ਖਾਲਸੇ ਦੇ 300 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਤ 





ਭੂਮਿਕਾ 


ਪ੍ਰੋਫੈਸਰ ਸਾਹਿਬ ਸਿੰਘ ਜੀ 20ਵੀ' ਸਦੀ ਦੇ ਮੁੱਢਲੇ ਅੱਧ ਵਿਚ ਸਿਰਕੱਢ ਸਿੱਖ ਸ਼ਖ਼ਸੀਅਤ ਹੋ ਚੁੱਕੇ 
ਹਨ। ਉਨ੍ਹਾਂ ਨੇ ਉਮਰ ਭਰ ਇੱਕ ਲਗਨ, ਸਿਰੜ ਤੇ ਸਿਦਕ ਨਾਲ ਗੁਰਬਾਣੀ ਦੀ ਖੋਜ, ਪ੍ਰਚਾਰ ਤੇ ਪਰਸਾਰ 
ਦਾ ਕੰਮ ਕੀਤਾ। ਵਿਆਕਰਣ ਨੂੰ ਲਾਗੂ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ (10 
ਜਿਲਦਾਂ) ਵਿਚ ਕੀਤਾ ਟੀਕਾ, ਗੁਰਬਾਣੀ ਦੀ ਵਿਆਖਿਆ ਦੇ ਖੇਤਰ ਦਾ ਇੱਕ ਮੀਲ ਪੱਥਰ ਹੈ। ਇਸ ਤਰ੍ਹਾਂ 
ਪ੍ਰੋਫੈਸਰ ਸਾਹਿਬ ਸਿੰਘ ਆਪਣੇ ਯੋਗਦਾਨ ਕਰਕੇ ਸੰਸਥਾ ਹੋ ਗਏ ਹਨ ਅਤੇ ਅਕਾਦਮਿਕ ਸ਼ਬਦਾਵਲੀ ਵਿਚ 
ਸਿੱਖ ਧਰਮ ਵਿਗਿਆਨੀ (ਠਹਏਲੋਗਸਿਟ) ਦਾ ਰੁਤਬਾ ਹਾਸਲ ਕਰ ਗਏ ਹਨ। 


ਉਹਨਾਂ ਦੀ ਯਾਦ ਨੂੰ ਸਮਰਪਿਤ ਅਤੇ ਉਹਨਾਂ ਵਲੋਂ ਛੋਹੇ ਗਏ ਗੁਰਮਤਿ ਦੇ ਅਧਿਐਨ ਲਈ ਸ੍ਰੋਤ- 
ਸਾਹਿਤ ਦੀ ਤਿਆਰੀ ਲਈ, 1993 ਵਿਚ ਪ੍ਰੋ. ਸਾਹਿਬ ਸਿੰਘ ਗੁਰਮਤਿ ਟਰੱਸਟ ਦੀ ਸਥਾਪਨਾ ਉਨ੍ਹਾਂ ਦੇ 
ਵਿਦਿਆਰਥੀਆਂ ਤੇ ਪ੍ਰਸੰਸਕਾਂ ਵੱਲੋਂ ਕੀਤੀ ਗਈ ਸੀ। ਇਸ ਦਾ ਉਦੇਸ਼, _ਅਨੁਕ੍ਰਮਣਿਕਾ 
(ਛੋਨਚੋਰਦਉਨਚਈ), ਸ਼ਬਦ ਕੋਸ਼ ਤੇ ਹੋਰ ਗੁਰਮਤਿ ਸਬੰਧੀ ਹਵਾਲਾ ਪੁਸਤਕਾਂ ਦੀ ਤਿਆਰੀ, ਸਿੱਖ ਰਹਿਤ 
ਮਰਿਯਾਦਾ ਬਾਰੇ ਪੁਸਤਕਾਂ ਦਾ ਸੰਪਾਦਨ, ਸ੍ਰੀ ਗੁਰੂ ਗੁੰਥ ਸਾਹਿਬ ਦਾ ਭਾਰਤੀ ਅਤੇ ਵਿਸ਼ਵ ਦੀਆਂ ਭਾਸ਼ਾਵਾਂ 
ਵਿੱਚ ਅਨੁਵਾਦ, ਗੁਰਮਤਿ ਸਿੱਖਿਆਵਾਂ ਅਤੇ ਪ੍ਰੰਪਰਾਵਾਂ ਬਾਰੇ ਸਾਹਿਤ ਸਿਰਜਨ ਅਤੇ ਹੋਰ ਗੁਰਮਤਿ ਦੇ ਮੂਲ 
ਗ੍ਰੰਥਾਂ ਦੇ ਸੁਨੇਹੇ ਦੇ ਪ੍ਰਚਾਰ ਤੇ ਪਰਸਾਰ ਲਈ ਸਾਹਿਤ ਆਦਿ ਦੀ ਤਿਆਰੀ ਨੂੰ ਰੱਖਿਆ ਗਿਆ ਸੀ। ਸਮੇ' 
ਸਮੇ ਸਿਰ ਪ੍ਰਾਪਤ ਵਿਤੀ ਸਾਧਨਾਂ ਦੇ ਅਨੁਸਾਰ ਡਾ. ਗੁਰਚਰਨ ਸਿੰਘ ਦੇ ਨਿਰਦੇਸ਼ਨ ਅਧੀਨ ਇਸ ਉਦੇਸ਼ 
ਦੀ ਪ੍ਰਾਪਤੀ ਲਈ ਦੋ ਅਥਵਾ ਤਿੰਨ ਖੋਜ ਸਹਾਇਕ ਨਿਰੰਤਰ ਕੰਮ ਕਰ ਰਹੇ ਹਨ। 


ਹੁਣ ਤੱਕ ਦਾ ਕਾਰਜ 


ਛਪ ਚੁੱਕੀਆਂ ਪੁਸਤਕਾਂ 
(ਉ) ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਵਲੋ 
ਤੁੱਕ-ਤਤਕਰਾ ਸ੍ਰੀ ਗੁਰੂ ਗ੍ਰੰਥ ਸਾਹਿਬ _ ਸੰਪਾਦਕ - ਸ. ਅਮਰ ਸਿੰਘ 
(ਅ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ 
ਬਾਣੀ ਭਗਤ ਰਵਿਦਾਸ ਜੀ ਸੰਪਾਦਕ - ਸ. ਅਮਰ ਸਿੰਘ 
(ਪਾਠ, ਤੁੱਕ-ਤਤਕਰਾ, ਅਨੁਕ੍ਰਮਣਿਕਾ ਤੇ ਕੋਸ਼) 
ਬਾਣੀ ਭਗਤ ਨਾਮਦੇਵ ਜੀ ਸੰਪਾਦਕ - ਸ. ਅਮਰ ਸਿੰਘ 
(ਪਾਠ, ਤੁੱਕ-ਤਤਕਰਾ, ਅਨੁਕ੍ਰਮਣਿਕਾ ਤੇ ਕੋਸ਼) 
ਬਾਣੀ ਗੁਰੂ ਅੰਗਦ ਦੇਵ ਜੀ 
(ਪਾਠ, ਤੁੱਕ-ਤਤਕਰਾ, ਅਨੁਕ੍ਮਣਿਕਾ ਤੇ ਕੋਸ਼) 
ਸੀ ਮੁੱਖ ਬਾਣੀਆਂ ਪਾਤਸ਼ਾਹੀ 10 ਵੀ' 


ਬਾਣੀ ਗੁਰੂ ਨਾਨਕ ਦੇਵ ਜੀ (ਤੁੱਕ-ਤਤਕਰਾ) 





ਬਾਣੀ ਗੁਰੂ ਅਮਰਦਾਸ ਜੀ (ਤੁੱਕ-ਤਤਕਰਾ) 
ਬਾਣੀ ਗੁਰੂ ਰਾਮਦਾਸ ਜੀ ਸੰਪਾਦਕ (ਤੁੱਕ-ਤਤਕਰਾ) 


ਬਾਣੀ ਗੁਰੂ ਅਰਜਨ ਦੇਵ ਜੀ (ਤੁੱਕ-ਤਤਕਰਾ) 


ਸੰਪਾਦਕ - ਡਾ. ਗੁਰਮੁਖ ਸਿੰਘ 
(ਪਾਠ, ਤੁੱਕ-ਤਤਕਰਾ, ਅਨੁਕ੍ਮਣਿਕਾ ਤੇ ਕੋਸ਼) ਪ੍ਰੋ. ਬਲਜਿੰਦਰ ਕੌਰ ਜ਼ੋਸ਼ੀ 


6 


(ਏ) ਪ੍ਰੋ. ਸਾਹਿਬ ਸਿੰਘ ਗੁਰਮਤਿ ਟਰੱਸਟ ਵੱਲੋਂ 





ਟਰੱਸਟ ਵਲੋ ਡਾ. ਕੁਲਬੀਰ ਸਿੰਘ ਥਿੰਦ ਐਮ. ਡੀ., ਅਮਰੀਕਾ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ 
ਦੇ ਤੁੱਕ-ਤਤਕਰੇ ਅਥਵਾ “ਹਉਮੈ” ਦਾ ਗੁਰਮਤਿ ਪਰਿਪੇਖ ਪੁਸਤਕ ਦੀ ਸੀ. ਡੀ. ਰੋਮ ਵੀ ਤਿਆਰ ਕੀਤੀ 
ਜਾ ਚੁੱਕੀ ਹੈ । ਟਰੱਸਟ ਨੂੰ ਡਾ. ਥਿੰਦ ਦੇ ਸਹਿਯੋਗ ਤੇ ਮਾਣ ਹੈ । 


ਸੰਕੇਤ ਵਿਧੀ 
ਕੋਸ਼ ਵਿਚ ਦਿੱਤੇ ਸੰਕੇਤਾਂ ਦੀ ਵਿਧੀ ਇਸ ਪ੍ਰਕਾਰ ਹੈ : 
ਹਰ ਤੁੱਕ ਲਈ ਦਿੱਤੇ ਸੰਕੇਤ ਵਿਚ ਆਉਂਦਾ ਪਹਿਲਾ ਸੰਖੇਪ-ਚਿੰਨ੍ਹ, ਉਸ ਰਾਗ ਦੀ ਸੂਚਨਾ ਦਿੰਦਾ 
ਹੈ ਜਿਸ ਵਿਚ ਉਹ ਤੁੱਕ ਆਉਦੀ ਹੈ। ਜਿਹੜੀਆਂ ਰਚਨਾਵਾਂ ਰਾਗਾਂ ਦੀ ਬੰਦਸ਼ ਤੋਂ ਬਾਹਰ ਹਨ, 
ਉਨ੍ਹਾਂ ਵਿਚ ਆਉਂਦੀਆਂ ਤੁੱਕਾਂ ਦੇ ਹਵਾਲਿਆਂ ਵਿਚ ਇਹ ਪਹਿਲਾ ਸੰਖੇਪ-ਚਿੰਨ੍ਹ ਬਾਣੀ ਦੇ ਨਾਂ 
ਅਥਵਾ ਕਾਵਿ-ਰੂਪ ਦਾ ਸੂਚਕ ਹੁੰਦਾ ਹੈ ਜਿਵੇ ਜਪੁ, ਸਲੋ (ਸਲੋਕ), ਸਵ (ਸਵਯੇ) ਆਦਿ। ਸਾਰ 
ਸੰਖੇਪ ਚਿੰਨ੍ਹ ਵੱਧ ਤੋ” ਵੱਧ ਦੋ ਅੱਖਰਾਂ ਦਾ ਹੈ। 
ਪਹਿਲੇ ਸੰਖੇਪ-ਚਿੰਨ੍ਹ ਤੋ ਅਗੇ ਮੋਟੇ ਹਿੰਦਸੇ ਅਥਵਾ ਅੱਖਰਾਂ ਵਿਚ ਦਿੱਤਾ ਸੰਕੇਤ ਕਰਤਾ ਦਾ ਹੈ। 
ਇਸ ਮੋਟੇ ਹਿੰਦਸੇ ਤੋ ਬਾਅਦ ਜੇ ਕੋਈ ਸੰਖੇਪ-ਚਿੰਨ੍ਹ ਆਉਂਦਾ ਹੈ ਤਾਂ ਉਹ ਕਾਵਿ-ਰੂਪ ਅਥਵਾ 
ਬਾਣੀ ਦੇ ਨਾਂ ਦਾ ਸੰਕੇਤਕ ਹੈ ਜਿਵੇ" ਅਸ (ਅਸਟਪਦੀ) ਛੰਤ, ਸੋਲ੍ਹਾ, ਵਾਰ, ਸੁਖ (ਸੁਖਮਨੀ), 
ਪਟੀ, ਸਿਗੋ (ਸਿੱਧ ਗੋਸ਼ਟ) ਆਦਿ। ਜੇ ਕੋਈ ਸੰਖੇਪ-ਚਿੰਨ੍ਹ ਨਹੀ ਤਾਂ ਭਾਵ ਹੈ ਕਿ ਅੱਗੇ ਦਿੱਤਾ 
ਅੰਕ “ਸ਼ਬਦਾਂ! ਅਥਵਾ ਦੁਪਦੇ ਤੋ" ਛੇ ਪਦੇ ਵਾਲੀਆਂ ਰਚਨਾਵਾਂ ਦਾ ਹੈ ਜੋ ਹਰ ਰਾਗ ਵਿਚ ਸਭ ਤੋ” 
ਪਹਿਲਾਂ ਦਰਜ ਹਨ। 


ਮੋਟੇ ਹਿੰਦਸੇ ਤੋ ਬਾਅਦ ਆਉਂਦਾ ਹਿੰਦਸਾ ਸ਼ਬਦ ਅਥਵਾ ਅਸਟਪਦੀ ਅਥਵਾ ਉਸ ਬਾਣੀ ਦੀ 
ਪਉੜੀ ਆਦਿ ਦਾ ਨੰਬਰ ਹੈ। 


ਇਸ ਤੋ ਬਾਅਦ ਦਿੱਤਾ ਹਿੰਦਸਾ ਉਸ ਸ਼ਬਦ, ਅਸਟਪਦੀ ਅਥਵਾ ਛੰਤ ਦੇ ਬੰਦ ਵਲ ਸੰਕੇਤ ਕਰਦਾ 
ਹੈ। ਇਸ ਬੰਦ ਵਲ ਸੰਕੇਤ ਕਰਦੇ ਹਿੰਦਸੇ ਤੋ ਬਾਅਦ ਹਮੇਸ਼ਾ ਕੋਲਨ ਵਰਤਿਆ ਗਿਆ ਹੈ। 
ਸੰਕੇਤ ਦਾ ਆਖਰੀ ਹਿੰਦਸਾ ਅਰਥਾਤ ਕੋਲਨ ਤੋਂ ਪਿੱਛੋਂ ਆਉਂਦਾ ਹਿੰਦਸਾ ਹਮੇਸ਼ਾ ਬੰਦ ਦੀ ਤੁੱਕ 
ਨੰਬਰ ਦਾ ਸੰਕੇਤ ਕਰਦਾ ਹੈ। 

ਤੁੱਕ ਨੰਬਰ ਦਾ ਸੰਕੇਤ ਕਰਦੇ ਅੰਕ ਤੋਂ” ਪਿਛੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਸ ਪੰਨੇ ਦਾ ਸੰਕੇਤ ਹੈ 
ਜਿਸ ਉਪਰ ਉਸ ਤੁੱਕ ਵਿਸ਼ੇਸ਼ ਆਈ ਹੈ। ਇਹ ਪੰਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ 1430 ਪੰਨਿਆਂ 
ਵਾਲੀ ਬੀੜ ਦੇ ਹਨ। ਕਿਉਕਿ ਵੱਖ ਵੱਖ ਛਾਪਾਂ ਵਿਚ ਬਹੁਤ ਵਾਰੀ ਪੰਨੇ ਦੀ ਅਖ਼ੀਰਲੀਆਂ ਅਥਵਾ 
ਮੁੱਢਲੀਆਂ ਸਤਰਾਂ ਜਾਂ ਸ਼ਬਦ ਅਗਲੇ ਅਥਵਾ ਪਿਛਲੇ ਪੰਨੇ ਉਪਰ ਚਲੇ ਜਾਂਦੇ ਹਨ, ਇਸ ਲਈ 
ਇਨ੍ਹਾਂ ਸਤਰਾਂ/ਸ਼ਬਦਾਂ ਦੇ ਸੰਦਰਭ ਵਿਚ ਇਹ ਪੰਨੇ ਅਗੇ ਪਿਛੇ ਹੋ ਸਕਦੇ ਹਨ। 


ਬੰਦ ਵਾਲੇ ਹਿੰਦਸੇ ਉੱਤੇ ਦਿੱਤਾ “ਐਸਟੈਰਿਕ” (“) ਦਾ ਨਿਸ਼ਾਨ (ਅਸਟਈਰਕਿ ਮਉਰਕ) “ਰਹਾਉ? 
ਵਾਲੇ ਬੰਦ ਦਾ ਲਖਾਇਕ ਹੈ। ਇਸ ਰਹਾਉ ਵਾਲੇ ਬੰਦ ਬਾਰੇ ਅੱਗੇ ਦਿੱਤੀਆਂ ਕੁੱਝ ਗੱਲਾਂ ਵਿਸ਼ੇਸ਼ 
ਧਿਆਨ ਯੋਗ ਹਨ। ਇਹ “ਰਹਾਉ?” ਵਾਲੇ ਬੰਦ “ਸ਼ਬਦ” ਵਿਚ ਆਮ ਕਰਕੇ ਸ਼ਬਦ ਦੇ ਪਹਿਲੇ ਬੰਦ 
ਤੋਂ ਬਾਅਦ ਹੁੰਦਾ ਹੈ। ਕਈ ਵਾਰੀ ਇਹ ਸ਼ਬਦ ਦੇ ਆਰੰਭ ਉੱਤੇ ਵੀ ਆ ਜਾਂਦਾ ਹੈ ਅਤੇ ਕਈ ਵਾਰੀ 
ਇਕ ਸ਼ਬਦ ਵਿਚ ਇਸ ਦੀ ਗਿਣਤੀ ਇਕ ਤੋ” ਵੱਧ ਵੀ ਹੁੰਦੀ ਹੈ। ਇਹ ਆਰੰਭਲੇ ਬੰਦ ਤੋ ਬਾਅਦ 





ਵੀ ਅਤੇ ਸ਼ਬਦ ਦੇ ਅਖ਼ੀਰ ਉੱਤੇ ਵੀ ਹੁੰਦਾ ਹੈ ਤੇ ਕਈ ਵਾਰੀ ਇਹ ਹਰ ਬੰਦ ਤੋ` ਬਾਅਦ ਵੀ ਆ 
ਜਾਂਦਾ ਹੈ। ਪਹਿਲੇ “ਰਹਾਉ” ਵਾਲੇ ਬੰਦ ਦਾ ਸੰਕੇਤ “1” ਕਰਕੇ ਹੈ ਅਤੇ ਬਾਅਦ ਵਿਚ ਆਉਂਦੇ 
“ਰਹਾਉ?” ਵਾਲੇ ਬੰਦ ਜਿਸ ਸਾਧਾਰਨ ਬੰਦ ਪਿੱਛੋ ਵੀ ਆਏ ਹਨ, ਉਸ ਬੰਦ ਦੇ ਹਿੰਦਸੇ ਉੱਤੇ ਇਹ 
(") ਨਿਸ਼ਾਨ ਲਾ ਕੇ ਦਰਸਾਇਆ ਗਿਆ ਹੈ। “ਰਹਾਉ” ਵਾਲੇ ਬੰਦ ਵਿਚ ਤੁੱਕਾਂ ਦੀ ਗਿਣਤੀ ਵੀ 1 
ਲੈ ਕੇ 4 ਤਕ ਘਟਦੀ ਵਧਦੀ ਹੈ। 

ਗੁ 


ਰੂ ਗ੍ਰੰਥ ਸਾਹਿਬ ਦੇ ਪੰਨਾ 176 ਉਪਰ ਰਾਗੁ ਗਉੜੀ ਵਿਚ ਗੁਰੂ ਅਰਜਨ ਸਾਹਿਬ ਦੇ 70 ਵੇ 


ਤੋ” 
ਸ੍ਰੀ 


71" ਕਰਕੇ ਗਿਣੀ ਗਈ ਹੈ। ਇਵੇਂ ਹੀ ਪੰਨਾ 200 ਉਪਰ ਸ਼ਬਦਾਂ ਦੀ ਸੰਚਿਤ ਗਿਣਤੀ 174 ਤੋਂ' 
ਬਾਅਦ ਭਾਗ ਅੰਕ ਅਨੁਸਾਰ ਅਗਲੇ ਸ਼ਬਦ ਨੂੰ 201 ਪੰਨੇ ਉਪਰ 106 ਕਰਕੇ ਗਿਣਿਆ ਹੈ। ਇਨ੍ਹਾਂ 
ਦੁਬਾਰਾ ਆਉਂਦੇ ਅੰਕਾਂ ਉਪਰ ਵੀ “ ਦਾ ਨਿਸ਼ਾਨ ਹੈ। 


“ਸਵਯੇ ਮੁਖਵਾਕ ਮ: 5” ਵਿਚ ਵੀ 20 ਸਵੱਯਾਂ ਦੀ ਗਿਣਤੀ 1 ਤੋ 9 ਅਤੇ ਫਿਰ 1 ਤੋ 11 ਕਰਕੇ 
ਕੀਤੀ ਗਈ ਹੈ ।ਦੂਜੀ ਗਿਣਤੀ ਦੇ ਸੰਕੇਤਕ ਅੰਕਾਂ ਉਪਰ ਵੀ " ਦਾ ਨਿਸ਼ਾਨ ਹੈ। 

ਬੰਦ ਵਾਲੇ ਹਿੰਦਸੇ ਨਾਲ ਆਉਦਾ “ਸ” ਅਤੇ “ਡ” ਅੱਖਰ ਉਸ ਬੰਦ ਤੋ ਪਹਿਲਾਂ ਆਉਂਦੇ ਸਲੋਕ 
ਅਥਵਾ ਡਖਣੇ ਵਲ ਸੰਕੇਤ ਕਰਦਾ ਹੈ। ਛੰਤਾਂ ਵਿਚ, ਸੁਖਮਨੀ, ਬਾਵਨ ਅਖਰੀ ਆਦਿ ਬਾਣੀਆਂ 
ਵਿਚ ਇਹ ਸਲੋਕ ਆਮ ਹਨ। 


ਕਾਵਿ-ਰੂਪ ਅਥਵਾ ਬਾਣੀ-ਨਾਮ ਦੇ ਸੰਕੇਤਕ ਸੰਖੇਪ-ਚਿੰਨ੍ਹ ਤੋ ਮਗਰੋ ਜੇ (:) ਨਾਲ ਨਿਖੇੜੇ ਹਿੰਦਸੇ 
ਆ ਜਾਂਦੇ ਹਨ ਤਾਂ ਉਸ ਦਾ ਭਾਵ ਹੈ ਕਿ ਉਸ ਕਾਵਿ-ਰੂਪ ਵਿਚ ਰਚੀ ਗਈ ਰਚਨਾ ਅਥਵਾ ਬਾਣੀ 
ਲਗਾਤਾਰ ਰਚਨਾ ਹੈ ਤੇ ਪਹਿਲਾ ਹਿੰਦਸਾ ਪਉੜੀ ਅਥਵਾ ਬੰਦ ਦੇ ਨੰਬਰ ਵਲ ਸੰਕੇਤ ਕਰਦਾ ਹੈ ਤੇ 
ਦੂਜਾ ਹਿੰਦਸਾ ਤੁਕ ਨੰਬਰ ਵਲ। ਇਸ ਤਰ੍ਹਾਂ ਦੇ ਸੰਕੇਤ ਜਪੁਜੀ, ਬਾਰਾਮਾਹ, ਵਾਰ, ਬਾਵਨ ਅਖਰੀ, 
ਪਟੀ, ਓਅੰਕਾਰ, ਸਿਧ-ਗੋਸਟ, ਅਨੰਦ ਸਾਹਿਬ ਦੀਆਂ ਲੰਮੀਆਂ ਬਾਣੀਆਂ ਵਿਚ ਆਉਂਦੇ ਹਨ। 


“ਵਾਰਾਂ” ਦੀ ਤਰਤੀਬ ਥੋੜ੍ਹੀ ਜਹੀ ਗੁੰਝਲਦਾਰ ਹੈ। ਇਸ ਲਈ ਇਨ੍ਹਾਂ ਵਿਚ ਤੁੱਕ ਦਾ ਹਵਾਲਾ ਥੋੜ੍ਹਾ 
ਜਿਹਾ ਵੱਖਰਾ ਹੋ ਜਾਂਦਾ ਹੈ। ਜਿਹਾ ਕਿ ਅਸੀਂ ਜਾਣਦੇ ਹਾਂ ਵਾਰਾਂ ਵਿਚ ਪਉੜੀਆਂ ਤਾਂ ਇੱਕੋ ਗੁਰੂ 
ਸਾਹਿਬ ਦੀਆਂ ਹਨ ਸਿਵਾਏ ਰਾਗ ਗਉੜੀ ਵਾਰ ਮ: 4 ਵਿਚ ਪੰਜ ਅਤੇ ਸਾਰੰਗ ਤੇ ਮਲਾਰ ਰਾਗ 
ਦੀਆਂ ਵਾਰਾਂ ਵਿਚ ਗੁਰੂ ਅਰਜਨ ਸਾਹਿਬ ਦੀ ਇੱਕ ਇੱਕ ਪਉੜੀ ਦੇ। ਇਨ੍ਹਾਂ ਵਾਰਾਂ ਵਿਚ ਇਸ 
ਗੱਲ ਦਾ ਸੰਕੇਤ “ਪਉੜੀ ਮ: 5 ਕਰਕੇ ਉੱਥੇ ਦਿੱਤਾ ਹੋਇਆ ਹੈ ਪਰ ਸਲੋਕ ਬਹੁਤ ਸਾਰੀਆਂ ਵਾਰਾਂ 
ਵਿਚ ਕਈ ਗੁਰੂ ਸਾਹਿਬਾਂ ਦੇ ਹਨ। ਇਸ ਲਈ ਸੰਕੇਤ ਨੂੰ ਵਧੇਰਾ ਨਿਸਚਿਤ ਅਤੇ ਵਿਗਿਆਨਿਕ 
ਬਣਾਉਣ ਲਈ ਇਹ ਵਿਧੀ ਅਪਣਾਈ ਗਈ ਹੈ: 


(1) ਜੇ “ਤੁੱਕ” ਵਾਰ ਦੀਆਂ ਪਉੜੀਆਂ ਵਿਚ ਹੈ ਤਾਂ ਕਰਤਾ ਨੂੰ ਸੰਕੇਤਦੇ ਮੋਟੇ ਅੱਖਰਾਂ ਤੋਂ ਬਾਅਦ 
“ਵਾਰ?” ਲਿਖ ਕੇ ਕੋਲਨ (:) ਰਾਹੀਂ ਨਿਖੇੜੇ ਗਏ ਦੋ ਹਿੰਦਸਿਆਂ ਰਾਹੀ ਪਉੜੀ ਨੰਬਰ ਅਤੇ 
ਤੁਕ ਨੰਬਰ ਦਾ ਹਵਾਲਾ ਦਿੱਤਾ ਗਿਆ ਹੈ। 
ਪਰ ਜੇ ਸ਼ਬਦ ਪਉੜੀ ਤੋ ਪਹਿਲਾਂ ਸਲੋਕਾਂ ਵਿਚ ਹੈ ਤਾਂ ਪਉੜੀ ਨੂੰ ਸੰਕੇਤਦੇ ਹਿੰਦਸੇ ਨਾਲ 
ਅੱਖਰ “ਸ? ਪਾ ਦਿੱਤਾ ਗਿਆ ਹੈ। 





(3) “ਸ? ਤੋਂ ਬਾਅਦ ਦਾ ਮੋਟਾ ਹਿੰਦਸਾ ਉਸ ਸਲੋਕ ਦੇ ਕਰਤਾ ਦਾ ਸੂਚਕ ਹੈ ਅਤੇ ਇਸ ਤੋ 
ਉਪਰੰਤ ਦੇ ਕੋਲਨ ਨਾਲ ਨਿਖੇੜੇ ਹਿੰਦਸੇ ਸਲੋਕ ਦੇ ਨੰਬਰ ਤੇ ਤੁੱਕ ਦੇ ਨੰਬਰ ਦਾ ਸੰਕੇਤ ਦਿੰਦੇ 
ਹਨ। 

ਸਵੱਯੈ ਮ: 5 ਵਿਚ ਭੱਟ “ਕਲਸਹਾਰ” ਦੇ ਸਵੈਯਾਂ ਵਿਚ “9” ਤੋ ਬਾਅਦ ਆਉਂਦੇ ਤਿੰਨ, ਸਵੱਯੇ 
10, 11, 12 ਕਰਕੇ ਗਿਣੇ ਗਏ ਹਨ। 


ਗੁਰੂ ਗ੍ਰੰਥ ਸਾਹਿਬ ਵਿਚ ਆਉਦੀ ਅੰਤਲੀ ਰਚਨਾ “ਰਾਗ ਮਾਲਾ” ਵਿਚ ਹਰ ਬੰਦ ਦੇ ਪਿਛੋਂ “1” 
ਦੀ ਗਿਣਤੀ ਹੈ। ਇਸ ਲਈ ਸੰਕੇਤ ਦੇਣ ਲਈ ਇਸ ਸਾਰੀ ਰਚਨਾ ਨੂੰ ਇਕ ਬੰਦ ਅਥਵਾ ਇਕ 
ਇਕਾਈ ਮੰਨ ਕੇ, ਇਸ ਦੀਆਂ ਤੁੱਕਾਂ ਦੀ ਗਿਣਤੀ ਮੁੱਢ ਤੋ ਹੀ ਲਈ ਗਈ ਹੈ। 
ਇਸ ਵਿਧੀ ਨੂੰ ਸਪੱਸ਼ਟ ਕਰਨ ਲਈ ਕੁਝ ਉਦਾਹਰਣ ਹੇਠਾਂ ਦਿੱਤੇ ਜਾ ਰਹੇ ਹਨ : 


(1) ਸੋ ਸੇਵਕੁ ਜਮ ਤੇ ਕੈਸਾ ਡਰੈ ॥ - ਧਨਾ 1, 4,424 = 661 
(2) ਪ੍ਰੇਮ ਕੀ ਸਾਰ ਸੋਈ ਜਾਣੈ ਜਿਸ ਨੋ ਨਦਰਿ ਤੁਮਾਰੀ ਜੀਉ ॥ 
= ਮਾਰੂ 3, ਅਸ 1, 1":3 - 1016 


“ਇਹ ਤੁੱਕ (1) ਰਾਗ ਧਨਸਰੀ ਵਿਚ ਪਹਿਲੇ ਗੁਰੂ ਨਾਨਕ ਦੇਵ ਜੀ ਦੇ ਚੌਥੇ ਸ਼ਬਦ ਦੇ 
ਰਿ 
ਤੁੱਕ ਰਾਗ ਮਾਰੂ ਵਿਚ ਗੁਰੂ ਅਮਰਦਾਸ ਜੀ ਦੀ ਪਹਿਲੀ ਅਸਟਪਦੀ ਦੇ ਰਹਾਉ ਵਾਲੇ ਬੰਦ ਦੀ ਤੀਜੀ ਤੁੱਕ 
ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1016 ਉਪਰ ਦਰਜ ਹੈ। 

(1) ਇਕਿ ਆਪੇ ਬਖਸਿ ਮਿਲਾਇਅਨੁ ਦੁਬਿਧਾ ਤਜਿ ਵਿਕਾਰ ॥ 

- ਵਡ 4, ਵਾਰ 21ਸ,3,1:4 - 594 

(2) ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦ॥ - ਗਉ 4, ਵਾਰ 5, 31:2- 316 

ਭਾਵ ਹੈ : ਤੁੱਕ (1) ਰਾਗ ਵਡਹੰਸ ਦੀ ਗੁਰੂ ਰਾਮਦਾਸ ਜੀ ਦੀ ਵਾਰ ਦੀ 21ਵੀ' ਪਉੜੀ ਤੋ ਪਹਿਲਾਂ 
ਆਉਂਦੇ ਗੁਰੂ ਅਮਰਦਾਸ ਸਾਹਿਬ ਦੇ ਪਹਿਲੇ ਸਲੋਕ ਦੀ ਚੌਥੀ ਤੁੱਕ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ 
594 ਉਪਰ ਹੈ। ਦੂਜੀ ਤੁੱਕ (2) ਗਉੜੀ ਰਾਗ ਦੀ ਗੁਰੂ ਰਾਮ ਦਾਸ ਜੀ ਦੀ ਵਾਰ ਦੀ 31ਵੀ' ਪਉੜੀ ਜੋ 
ਗੁਰੂ ਅਰਜਨ ਸਾਹਿਬ ਦੀ ਪਉੜੀ ਹੈ ਦੀ ਦੂਸਰੀ ਤੁੱਕ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ 316 ਉਪਰ 
ਹੈ। 

(1) ਮੂਸਨ ਮਗਨ ਮਰੰਮ ਸਿਉ ਖੰਡ ਖੰਡ ਕਰਿ ਹਾਰ॥ - ਚਉ 5, 10:2- 1364 

(2) ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਧਰੇ ॥ - ਸਲੋ ਫਰ, 124 :1 - 1384 


ਭਾਵ ਹੈ : ਤੁੱਕ (1) ਗੁਰੂ ਅਰਜਨ ਸਾਹਿਬ ਦੇ 10ਵੇ' ਚਉਬੋਲੇ ਦੀ ਦੂਜੀ ਤੁੱਕ ਹੈ ਅਤੇ ਦੂਜੀ (2) 
ਤੁੱਕ ਸੇਖ ਫਰੀਦ ਜੀ ਦੇ 124ਵੇ' ਸਲੋਕ ਦੀ ਪਹਿਲੀ ਤੁੱਕ ਹੈ ਜੋ ਕ੍ਰਮਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 
1364 ਅਤੇ 1384 ਉਪਰ ਹਨ। 


(1) ਗੁਰ ਪ੍ਰਸਾਦਿ ਹਰਿ ਗੁਣ ਸਦ ਗਾਵਉ ॥ - ਸਵ 4, ਕਲੂ, 1 :2 - 1396 


ਭਾਵ ਹੈ : ਇਹ ਤੁੱਕ ਸਵੱਯੋ ਮ: 4, ਵਿਚ ਭਟ “ਕਲਸਹਾਰ” ਦੇ ਪਹਿਲੇ ਸਵਯੇ ਦੀ ਦੂਜੀ ਤੁੱਕ ਹੈ 
ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1396 ਉਪਰ ਹੈ। 





ਸੰਖੇਪ ਚਿੰਨ੍ਹਾਂ ਦੀ ਸੂਚੀ 
ਤੁੱਕ-ਤਤਕਰੇ ਵਿਚ ਵਰਤੇ ਸੰਖੇਪ-ਚਿੰਨ ਇਸ ਪ੍ਰਕਾਰ ਹਨ : 
(1) ਰਾਗ-ਨਾਮਾਂ ਲਈ ਵਰਤੇ ਸੰਖੇਪ-ਚਿੰਨ੍ਹ 
ਰਾਗ ਸਾਰੰਗ 
ਰਾਗ ਸੋਰਠਿ 
ਰਾਗ ਕਲਿਆਣ 
ਰਾਗ ਕਾਨੜਾ 
ਰਾਗ ਕੇਦਾਰਾ 
ਰਾਗ ਗਉੜੀ 
ਰਾਗ ਗੂਜਰੀ 
ਰਾਗ ਜੈਜਾਵੰਤੀ 
ਰਾਗ ਜੈਤਸਰੀ 
ਰਾਗ ਤਿਲੰਗ 
ਰਾਗ ਤੁਖਾਰੀ 
ਰਾਗ ਦੇਵਗੰਧਾਰੀ 


4੨ ਤੂੰ ਹੈਂ ਤੱਤੇ ਐ ਧੂ ਕੇ ਕੀ ਕੋਂ 


(2) ਕਰਤਾ ਸੂਚਕ ਅੰਕ-ਚਿੰਨ੍ਹ ਤੇ ਸੰਖੇਪ-ਚਿੰਨ੍ਹ 
(ਅੰਕ ਕੂਮ ਅਥਵਾ ਅੱਖਰ-ਕ੍ ਰਮ ਅਨੁਸਾਰ) 


ਗੁਰੂ ਸਾਹਿਬ 

ਗੁਰੂ ਨਾਨਕ ਦੇਵ 
ਗੁਰੂ ਅੰਗਦ ਦੇਵ 
ਗੁਰੂ ਅਮਰ ਦਾਸ 


(ਅ) ਭਗਤ ਜਨ 
- ਭਗਤ ਸਧਨਾਂ ਜੀ 
ਬਾਬਾ ਸੁੰਦਰ ਜੀ 


ਤੋ ਜਗ ਨ ਬੋ & ਤੂ 





- ਜਾਲਪੁ 
- ਮਥੁਰਾ 


(3) ਬਾਣੀਆਂ ਦੇ ਨਾਵਾਂ ਤੇ ਕਾਵਿ ਰੂਪਾਂ ਦੇ ਸੰਖੇਪ-ਚਿੰਨ੍ਹ 
ਬਾਣੀ-ਨਾਮ ਸੰਖੇਪ-ਚਿੰਨ੍ਹ ਵੇਰਵਾ 
(ਅੱਖਰ-ਕ੍ਰਮ ਅਨੁਸਾਰ) 


ਓਅੰ 
ਅਨੰ 
ਅਲ 
ਸਸ 
ਸਿਗੋ 
ਸੁਖ 
ਸੁਚ 
ਸੋਹ 
ਸੋਦ 
ਸੋਪੁ 
ਕਰ 
ਕੁਚ 


(4) ਕਾਵਿ-ਰੂਪ ਸੰਖੇਪ ਚਿੰਨ੍ਹ ਵੇਰਵਾ 
ਅਸਟਪਦੀ ਸਮੁ 
ਸਲੋਕ ਸਵ 

੯੦੧ [1 ਤੱ ਹੀ ੯੦੧ 


ਕੋ” ਤੋ 





- ਗਉਂ ੫, ੧੫੭”, ੧:੨ (214) 


- ਗਉਂ ਕਬ, ੨੭, ੧":੧ (328) 


“ਉਆਹਿ ਜਪੇ ਬਿਨੁ ਉਬਰ ਨ ਹੋਊ। ” 


- ਗਉ ੫. ਬਾਅ ੪੩:੬ (259) 


ਉਇ - 
“ਉਇ ਲੇ ਜਾਰੇ ਓਹਿ ਲੇ ਗਾਡੇ ਤੇਰੀ ਗਤਿ ਦੁਹੂ ਨ ਪਾਈ। ” 
- ਸੋਰ ਕਬ, ੧, ੧:੨ (654) 


ਉਹ ਦਾ ਦੂਸਰਾ ਰੂਪ 
“ਉਸ ਤੇ ਬਾਹਰਿ ਕਛੂ ਨ ਹੋਗੁ । ? 
੍‌੍ - ਗਉ ੫, ੭੬, ੧:੨ (177) 
ਹੋਰ ਰੂਪ: 
ਉਸੁ - (ਉਸ ਲਈ) 
“ਹਕੁ ਪਰਾਇਆ ਨਾਨਕਾ ਉਸੁ ਸੁਅਰ ਉਸੁ ਗਾਇ। ”” 
- ਮਾਝ ੧, ਵਾਰ ੭ ਸ, ੧, ੨:੧ (141) 
ਓਸ - 
“ਜੇ ਕੋ ਓਸ ਦੀ ਰੀਸ ਕਰੇ ਸੋ ਮੂੜ ਅਜਾਣੀ। ” 
- ਗਉ ੪, ਵਾਰ ੫:੩ (302) 
ਓਸੁ - (ਉਸ ਨੂੰ) 
“ਚਿਤਿ ਆਵੈ ਓਸੁ ਪਾਰਬ੍ਰਹਮੁ ਲਗੈ ਨ ਤਤੀ ਵਾਉ। ”” 
- ਸਿਰੀ ੫, ਅਸ ੨੬, ੧:੪ (70) 


(ਸੰ. ਪ੍ਰ.) ਉਠ 
“ਪਸੁ ਪਰੇਤ ਉਸਟ ਗਰਧਭ ਅਨਿਕ ਜੋਨੀ ਲੇਟ। ? 

-ਸਾਰ ੫, ੧੦੪, ੨੨੧ (1224) 
“ਤੁਰੇ ਉਸਟ ਮਾਇਆ ਮਹਿ ਭੇਲਾ। ”” 

- ਭੈਰ ਕਬ, ੧੩, ੨:੩ (1160) 
(ਸੰ. ਪ੍ਰਾ. (ਉਸਡ) ਉੱਚਾ, ਉਤਾਂਹ ਵਲ ਊ=ਚੁੱਕਕੇ--ਸੁਟੀਅਹਿ (ਸੁਟੇ ਜਾਂਦੇ ਹਨ) 
ਚੁੱਕ ਕੇ ਸੁੱਟੇ ਜਾਂਦੇ ਹਨ। 
“ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ। ”? 

- ਸੋਰ ੪, ਵਾਰ ੧੬ਸ, ੩, ੨:੨ (648) 


ਉਸਤਤਿ ---- (ਸੰ.) - ਸਿਫਤ, ਉਸਤਤੀ, ਸ਼ਲਾਘਾ 





10 


“ਉਸਤਤਿ ਨਿੰਦਾ ਕਰੈ ਨਰੁ ਕੋਈ । ” 
- ਭੈਰ ਨਾਮ, ੪, ੪2੧ (1164) 
“ਉਸਤਤਿ ਨਿੰਦਾ ਦੋਊ ਤਿਆਗੈ ਖੌਜੈ ਪਦੁ ਨਿਰਬਾਨਾ। ” 
- ਗਉਂ ੯, ੧, ੨:੧ (219) 
ਹੋਰ ਰੂਪ: 
ਉਸਤਤੀ - 
“ਸਤਪੁਰਖ ਕੀ ਤਪਾ ਨਿੰਦਾ ਕਰੈ, ਸੰਸਾਰੈ ਕੀ ਉਸਤਤੀ ਵਿਚਿ ਹੋਵੈ, ਏਤੁ ਦੋਖੈ ਤਪਾ 
ਦਯਿ ਮਾਰਿਆ। ”? 
- ਗਉਂ ੪, ਵਾਰ ੩੦ਸ, ੪, ੧:੬ (315) 
ਉਸੂਤਿ - 
“ਕਵਨੁ ਜੋਗੁ ਕਉਨੁ ਗ੍ਰਾਨੁ ਧਾਨੁ ਕਵਨ ਬਿਧਿ ਉਸੂਤਿ ਕਰੀਐ। ” 
- ਸਮੂ ੫, ੮੧ (1386) 


- ਮਾਰੂ ੫, ਵਾਰ ਏਸ, ੫, ੧:੨ (1096) 


ਉਸਤਾਦੁ - 
“ਭਉਰੁ ਉਸਤਾਦੁ ਨਿਤ ਭਾਖਿਆ ਬੋਲੇ ਕਿਉ ਬੂਝੈ ਜਾ ਨਹ ਬੁਝਾਈ। ” 

- ਸਿਰੀ ੧, ੨੭, ੨੧੨ (24) 
(ਸੰ. (ਸੜਨਾ;) -) (ਗਰਮੀ, ਗਰਮੀ ਦਾ ਮੌਸਮ) - ਗਰਮੀ, ਹੁਸੜ 
“ਦਿਨ ਮਹਿ ਰੈਣਿ ਰੈਣਿ ਮਹਿ ਦਿਨੀਅਰੁ ਉਸਨ ਸੀਤ ਬਿਧਿ ਸੋਈ। ”” 

- ਰਾਮ ੧, ੯, ੨:੧ (879) 
“ਮਰੈ ਨ ਆਵੈ ਨ ਜਾਇ ਬਿਨਸੈ ਬਿਆਪਤ ਉਸਨ ਨ ਸੀਤ। ”? 

- ਮਾਰੂ ੫, ੨੬, ੧:੨ (1006) 
ਹੋਰ ਰੂਪ: 


ਉਸਨੁ - 
“ਨਾ ਇਸੁ ਉਸਨੁ ਨਹੀ ਇਸੁ ਸੀਤੁ। ” 


- ਗੋਂਡ ੧, ੨੧, ੨:੧ (868) 


(ਸੰ.) (ਉਪਰ ਵਲ ਸਰਕਨਾ, ਉਪਰ ਵਲ ਜਾਣਾ) ਉਸਰਣਾ 
“ਮਨ ਹਠਿ ਕਰਮ ਕਰੈ ਅਭਿਮਾਨੀ ਜਿਉ ਬਾਲਕ ਬਾਲੂ ਘਰ ਉਸਰਈਆ। ” 
- ਬਿਲਾ ੪, ਅਸ ੩, ੭੧ (835) 


- ਰਾਮ ੧, ਓਅੰ ੪੧੨ (935) 





“ਰਾਖਹੁ ਕੰਧ ਉਸਾਰਹੁ ਨੀਵਾਂ। ”” 

- ਸੋਰ ਰਵਿ, ੬, ੨:੧ (659) 
ਉਸਾਰਿ - 
“ਉਸਾਰਿ ਮੜੋਲੀ ਰਾਖੇ ਦੁਆਰਾ ਭੀਤਰਿ ਬੈਠੀ ਸਾਧਨਾ। ”” 

- ਗਉ ੧, ੧੪, ੨੨ (255) 
ਉਸਾਰਿਆ - 
“ਕਰਿ ਮਨ ਖੁਸੀ ਉਸਾਰਿਆ ਦੂਜੈ ਹੇਤਿ ਪਿਆਰਿ। ” 

ਹੁ - ਸਿਰੀ ੧, ਅਸ ੧੫, ੧੨ (62) 


ਉਸਾਰੇ - 
“ਢਾਹਿ ਉਸਾਰੇ ਧਰੇ ਧਿਆਨੁ। ? 


ਉਸਾਰੇਦੇ - 
“ਫਰੀਦਾ ਕੋਠੇ ਮੰਡਪ ਮਾੜੀਆ ਉਸਾਰੇਦੇ ਭੀ ਗਏ। ” 


- ਆਸਾ ੧, ੧੮, ੧:੪ (354) 


- ਸਲੋ ਫਰ, ੪੬:੧ (1380) 


ਉਸਾਰੈ - 
“ਢਢੈ ਢਾਹਿ ਉਸਾਰੈ ਆਪੇ ਜਿਉ ਤਿਸੁ ਭਾਵੈ ਤਿਵੈ ਕਰੇ । ” 

ਆਸਾਂ ੧, ਪਟੀ ੧੭੧੧ (433) 
(ਸੰ.) ਸਾਹ, ਸਵਾਸ 
“ਕਬੀਰ ਚੋਟ ਸੁਹੇਲੀ ਸੇਲ ਕੀ ਲਾਗਤ ਲੇਇ ਉਸਾਸ। ” 

- ਸਲੋ ਕਬ, ੧੮੩੧ (1374) 
ਹੋਰ ਰੂਪ: 
ਉਸਾਸਾ - (ਹਉਕਾ, ਲੰਮਾ ਸਾਹ) 
“ਪੰਥੁ ਨਿਹਾਰੈ ਕਾਮਨੀ ਲੋਚਨ ਭਰੀਲੇ ਉਸਾਸਾ। ” 

- ਗਉਂ ਕਬ, ੬੫, ੧:੧ (338) 
(ਸੰ.) - ਅਣਯ ਪੁਰਖ, ਓਹ 
“ਜਿਨ ਚਾਖਿਆ ਸੇ ਤ੍ਰਿਪਿਤਾਸਿਆ ਉਹ ਰਸੁ ਜਾਣੈ ਜਿੰਦੁ। ? 

- ਸਿਰੀ ੫, ੮੮, ੨:੨ (49) 
ਹੋਰ ਰੂਪ: 
ਉਹੀ - 
“ਹਰਿ ਜੈਸਾ ਤੈਸਾ ਉਹੀ ਰਹਉ ਹਰਖਿ ਗੁਨ ਗਾਇ। ”” 

- ਸਲੋ ਕਬ, ੧੨੨੦੨ (1371) 


ਉਹੂ - 
“ਓਹ ਬਿਨਸੈ ਉਹੁ ਮਨਿ ਪਛੁਤਾਵੈ । ” 


- ਗਉ ੫. ਸੁਖ ੫, ੩:੪ (268) 
ਓਇ - 
“ਓਇ ਅੰਮ੍ਰਿਤੁ ਪੀਵਹਿ ਸਦਾ ਸਦਾ ਸਚੈ ਨਾਮਿ ਪਿਆਰਿ। ”” 
- ਸਿਰੀ ੩, ੩੮, ੧:੩ (28) 
ਓਈ - 





12 


“ਉਨ੍ਹਾਂ ਭਿ ਆਵਹਿ ਓਈ ਸਾਦ। ” 
- ਆਸਾ ੧, ਵਾਰ ੧੬ਸ, ੧, ੨੪ (471) 

ਓਹ - 
“ਓਹ ਰਾਖੇ ਚੀਤੁ ਪੀਛੇ ਬਿਚਿ ਬਚਰੇ ਨਿਤ ਹਿਰਦੈ ਸਾਰਿ ਸਮਾਲੀ। ”? 

- ਗਉਂ ੪, ੫੧, ੨੨ (168) 
ਓਹਾ - 
“ਓਹੋ ਸੁਖੁ ਓਹਾ ਵਡਿਆਈ ਜੋ ਪ੍ਰਭ ਜੀ ਮਨਿ ਭਾਣੀ। ? 

- ਆਸਾ ੫, ੪੯, ੩੧ (383) 
ਓਹਿ - 
“ਓਹਿ ਅੰਦਰਹੁ ਬਾਹਰਹੁ ਨਿਰਮਲੇ ਸਚੈ ਨਾਇ ਸਮਾਇਆ। ”? 

- ਮਾਝ ੧, ਵਾਰ ੩:੮ (139) 
ਓਹੁ - 
“ਜੈਸੇ ਕੁੰਭ ਉਦਕ ਪੂਰਿ ਆਨਿਓ ਤਬ ਓਹੁ ਭਿੰਨ ਦ੍ਰਿਸਟੋ। ” 

- ਸਾਰ ੫, ੩, ੪:੧ (1203) 
ਓਹੇ - 
“ਉਧਰੇ ਹਰਿ ਸੰਤ ਦਾਸ ਕਾਟਿ ਦੀਨੀ ਜਮ ਕੀ ਫਾਸ ਪਤਿਤ ਪਾਵਨ ਨਾਮੁ ਜਾ ਕੋ 


- ਸਾਰੰ ੫, ੧੩੯, ੨੦੧ (1231) 
- ਮਾਰੂ ੧, ਅਸ ੭, ੪:੩ (1013) 


- ਗਉਂ ੫, ੧੫੭", ੨੨ (214) 
(ਸੰ.) (1) ਦਲੀਲ, ਯੁਕਤੀ, ਤਰਕ, ਬੁੱਧੀ (ਕੇਵਲ ਗੁਰੂ ਅਰਜਨ ਸਾਹਿਬ ਨੇ ਵਰਤਿਆ 
ਹੈ) 


“ਸਗਲ ਉਕਤਿ ਉਪਾਵਾ। ” 
- ਸਿਰੀ ੫, ਅਸ ੨੭, ੮:੧ (71) 


ਹੋਰ ਰੂਪ: 
ਉਕਤੇ - (ਕਥਨ ਵਿਚ, ਬੋਲਣੋ') 
“ਕਰਤ ਕਰਤ ਇਵਹੀ ਬਿਰਧਾਨੋ ਹਾਰਿਓ ਉਕਤੇ ਤਨੁ ਖੀਨਸੂਆ। ” 
- ਗਉ ੫, ੧੨੭", ੩੧ (206) 


(2) ਜੁਗਤ, ਢੰਗ 
“ਅਪਨੀ ਉਕਤਿ ਖਲਾਵੈ ਭੋਜਨ ਅਪਨੀ ਉਕਤਿ ਖੇਲਾਵੈ । ”” 
- ਧੰਨਾ ੫, ੩੯, ੧:੧ (680) 
ਉਗਲਾਰੇ ---- (ਸੰ. ਪਰਾ.) ਉਲਟ ਦੇਣਾ, ਬਾਹਰ ਕਢ ਦੇਣਾ 
“ਜੇ ਸਾਕਤੁ ਨਰੁ ਖਾਵਾਈਐ ਲੋਚੀਐ ਬਿਖੁ ਕਢੈ ਮੁਖਿ ਉਗਲਾਰੇ । ” 
- ਗਉਂ ੪, ਵਾਰ ੨੧ਸ, ੪, ੧:੬ (312) 





13 


ਉਗਵਹਿ ---- (ਸੰ. ਪ੍ਰਾ.) ਚੜ੍ਹੇ ਪ੍ਰਗਟ ਹੋਵੇ, ਉਦੈ ਹੋਵੇ 
“ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ। ” 
- ਆਸਾ ੧, ਵਾਰ ੧ਸ, ੨, ੨੧ (463) 


ਹੁ --- ਜਿਸ ਪਾਸਿਉਂ ਸੂਰਜ ਚੜਦਾ ਅਥਵਾ ਉਦੈ ਹੁੰਦਾ ਹੈ, ਅਰਥਾਤ ਪੂਰਬ ਵਲੋਂ, ਚੜਦੇ 
ਪਾਸਿਉ' 
“ਉਗਵਣਹੁ ਤੈ ਆਥਵਣਹੁ ਚਹੁ ਚਕੀ ਕੀਅਨੁ ਲੋਆ। ”? 
- ਰਾਮ ਬਸ, ਵਾਰ ੮:੬ (968) 


“ਗੁਰਮੁਖਿ ਹਿਰਦੈ ਸਾਂਤਿ ਹੈ ਨਾਉ ਉਗਵਿ ਆਇਆ। ” 
- ਸਾਰ ੪, ਵਾਰ ੧੮:੧ (1244) 


(1) ਉਂਦੈ ਹੋਵੈ, ਚੜੇ 
“ਬਾਰਸਿ ਬਾਰਹ ਉਗਵੈ ਸੂਰ। ” 
- ਗਉ ਕਬ, ਥਿਤੀ ੧੩:੧ (344) 
“ਉਗਵੈ ਦਿਨਸੁ ਆਲੂ ਜਾਲੁ ਸਮਾਲੈ ਬਿਖੁ ਮਾਇਆ ਕੇ ਬਿਸਥਾਰੇ । ? 
- ਨਟ ੪, ਅਸ ੨. ੫੧ (981) 
(2) ਉਗੇ, ਫੁਟੇ, ਸਫੁਟਿਤ ਹੋਵੈ 
“ਬੀਉ ਬੀਜਿ ਪਤਿ ਲੈ ਗਏ ਅਬ ਕਿਉ ਉਗਵੈ ਦਾਲਿ। ” 
- ਆਸਾ ੧, ਵਾਰ ੧੧ਸ, ੧, ੧:੨ (468) 
“ਨਾਉ ਬੀਜੇ ਨਾਉ ਉਗਵੈ ਨਾਮੇ ਰਹੈ ਸਮਾਇ। ”? 
- ਰਾਮ ੩, ਵਾਰ ੧ਸ, ੩, ੧੨ (947) 
(3) ਪ੍ਰਗਟ ਹੋਣਾ, ਬਾਹਰ ਆਉਣਾ 
“ਜੋ ਜੀਇ ਹੋਇ ਸੁ ਉਗਵੈ ਮੁਹ ਕਾ ਕਹਿਆ ਵਾਉ। ”? 
- ਆਸਾ ੧, ਵਾਰ ੨੨ਸ, ੨, ੨:੧ (474) 
-<-= (ਸੰ.) ਪਕੜਕੇ 
“ਚਰਣ ਤਲੈ ਉਗਾਹਿ ਬੈਸਿਓ ਸੁਮੁ ਨ ਰਹਿਓ ਸਰੀਰਿ। ? 
- ਮਾਰੂ ੫. ਅਸ ੩, ੨:੧ (1017) 
-<<੮ (ਫਾ. ਗਵਾਹੀ) ਗੁਆਹੀ, ਸ਼ਹਾਦਤ ਸਾਖੀ 
“ਲੈ ਕੈ ਵਢੀ ਦੇਨਿ ਉਗਾਹੀ ਦੁਰਮਤਿ ਕਾ ਗਲਿ ਫਾਹਾ ਹੇ। ? 
- ਮਾਰੂ ੧, ਸੋਲਾ ੧੨, ੩:੩ (1032) 


“ਮਹਾ ਉਗੂ ਪਾਪ ਸਾਕਤ ਨਰ ਕੀਨੇ ਮਿਲਿ ਸਾਧੂ ਲੂਕੀ ਦੀਜੈ। ” 
- ਕਲਿ ੪, ਅਸ ੨, ੪੨ (1324) 


---- ਕੱਸ ਦਾ ਪਿਤਾ; ਕ੍ਰਿਸ਼ਨ ਭਗਤ; ਕ੍ਰਿਸ਼ਨ ਜੀ ਨੇ ਹੀ ਇਸ ਨੂੰ ਦੁਬਾਰਾ ਗਦੀ ਦੁਆਈ। 
ਪ੍ਰਭੂ ਆਪਣੇ ਭਗਤਾਂ ਦੀ ਰਖਿਆ ਕਰਦਾ ਹੈ ਅਥਵਾ ਭਗਤੀ ਕਰ ਗਤੀ ਪ੍ਰਾਪਤ ਕਰਨ 
ਦੇ ਦ੍ਰਿਸ਼ਟਾਂਤ ਵਜੋ ਵਰਤਿਆ ਗਿਆ ਹੈ। 

“ਉਗੁਸੈਣ ਕਉ ਰਾਜੁ ਅਭੈ ਭਗਤਹ ਜਨ ਕੀਓ। ”” 





14 


- ਸਵ ੧, ੭:੪ (1390) 
ਹੋਰ ਰੂਪ: 
ਉਗ੍ਰਸੈਣਿ - 
“ਨਾਮੁ ਜਪਤ ਉਗ੍ਰਸੈਣਿ ਗਤਿ ਪਾਈ ਤੋੜਿ ਬੰਧਨ ਮੁਕਤਿ ਕਰੇ । ? 
- ਮਾਰੂ ੪, ੧, ੩:੩ (995) 
ਉਗ੍ਰਸੈਨ - 
“ਦਾਸੀ ਸੁਤ ਜਨੁ ਬਿਦਰੁ ਸੁਦਾਮਾ ਉਗ੍ਰਸੈਨ ਕਉ ਰਾਜ ਦੀਏ ।” 
- ਗਉ ਨਾਮ, ੧, ੨੧੧ (345) 


(ਸੰ. ਪ੍ਰਾ.) (1) ਪੁਗਟ ਹੋਣਾ, ਜ਼ਾਹਿਰ ਹੋਣਾ, ਉਘੜਨਾ 
“ਉਘਰਿ ਗਇਆ ਜੈਸੇ ਖੋਟਾ ਢਬੂਆ ਨਦਰਿ ਸਰਾਫਾ ਆਇਆ। ” 
- ਆਸਾ ੫, ੪੨, ੩੧੧ (381) 


“ਅੰਦਰਿ ਕਮਾਣਾ ਸਰਪਰ ਉਘੜੈ ਭਾਵੈ ਕੋਈ ਬਹਿ ਧਰਤੀ ਵਿਚਿ ਕਮਾਈ। ”? 
- ਗਉਂ ੪, ਵਾਰ ੩੦ਸ, ੪, ੨:੭ (316) 
(2) ਖੁਲ੍ਣਾ, ਪ੍ਰਗਟ ਹੋਣਾ 
“ਹਰਿ ਕੇ ਸੰਤ ਮਿਲੇ ਹਰਿ ਪ੍ਰਗਟੇ ਉਘਰਿ ਗਏ ਬਿਖਿਆ ਕੇ ਤਾਕ । ? 
- ਕਾਨ ੪, ੪, ੧੨ (1295) 
ਹੋਰ ਰੂਪ: 
ਉਘੜਿ - 
“ਜਾ ਸਤਿਗੁਰੁ ਸਰਾਫੁ ਨਦਰਿ ਕਰਿ ਦੇਖੈ ਸੁਆਵਗੀਰ ਸਭਿ ਉਘੜਿ ਆਏ । ”? 
- ਗਉ ੪, ਵਾਰ ੭ਸ, ੪੧:੪ (303) 
ਉਘੜਿਆ - 
“ਬਹੁਤੇਰੀ ਥਾਈ ਰਲਾਇ ਰਲਾਇ ਦਿਤਾ ਉਘੜਿਆ ਪੜਦਾ ਅਗੈ ਆਇ ਖਲੋਹਾ। ”” 
- ਰਾਮ ੫. ਵਾਰ ੭ਸ, ੫, ੨੭੮ (960) 


=੩ 


“ਨਾਨਕ ਗੁਰ ਬਿਨੁ ਮਨ ਕਾ ਤਾਕੁ ਨ ਉਘੜੈ ਅਵਰ ਨ ਕੁੰਜੀਹਥਿ। ”” 
- ਸਾਰ ੪, ਵਾਰ ੧ਸ, ੨, ੧੧੨ (1237) 


(ਸੰ. ਪ੍ਰਾ.) ਉਂਘਣਾ 
“ਮੇਰਾ ਮਨੁ ਆਲਸੀਆਂ ਉਘਲਾਨਾ। ” 
- ਜੈਤ ੪, ੩, ੧":੧ (697) 

(ਸੰ. ਪ੍ਰਾ.) ਪ੍ਰਤੱਖ, ਪ੍ਰਗਟ, ਨੰਗਾ 
“ਹਰਿ ਅੰਦਰਲਾ ਪਾਪੁ ਪੰਚਾ ਨੋ ਉਘਾ ਕਰਿ ਵੇਖਾਲਿਆ। ”? 

- ਗਉ ੪, ਵਾਰ ੩੦ਸ, ੪, ੧:੧੦ (316) 
(ਸੰ.) (1) ਉਚੀ, ਉਤਮ, ਉਚਾ (ਸਥਾਨ/ਪਦਵੀ ਵਿਚ) 
“ਪਾਰਬ੍ਰਹਮ ਗੁਰਦੇਵ ਨੀਚਹੁ ਉਚ ਥਪੇ। ” 





15 


- ਜੈਤ ੫, ਵਾਰ ੧੯:੩ (710) 
(2) ਉਚ (ਉਚਾਈ ਵਿਚ) 
“ਮੈ ਗੁਰ ਮਿਲਿ ਉਚ ਦੁਮਾਲੜਾ। ”” 
- ਸਿਰੀ ੫, ਅਸ ੨੯, ੧੭੨ (74) 
ਹੋਰ ਰੂਪ: 
ਉਚੜੀਐ - 
“ਪਿਰੁ ਉਚੜੀਐ ਮਾੜੜੀਐ, ਤਿਹੁ ਲੋਆ ਸਿਰਤਾਜਾ ਰਾਮ। ”? 
- ਸੂਹੀ ੧, ਛੰਤ ੩, ੪:੧ (765) 
ਉਚਾ/ਉਚੀਆ - 
“ਖੇਤਿ ਮਿਆਲਾ ਉਚੀਆ ਘਰੁਉਚਾ ਨਿਰਣਉ। ” 
- ਗੂਜ ੩, ਵਾਰ ੨੧ਸ, ੩, ੧:੧ (517) 
ਉਚਹਦੀ --- ਉਚੀ ਹਦ ਵਾਲਾ, ਉਚਾ ਭਾਵ ਉਤਮ 
“ਨਾਨਕ ਈਸਰਿ ਜਗਨਾਥਿ ਉਚਹਦੀ ਵੈਣੁ ਵਿਰਿ ਕਿਓਨੁ । ” 
- ਰਾਮ ਬਸ, ਵਾਰ ੪:੨ (967) 
ਚੁਕ ਕੇ ਲੈ ਜਾਣ ਵਾਲਾ, ਚੋਰ, ਦੂਜਿਆਂ ਦਾ ਮਾਲ ਚੁਕ ਲੈਣ ਵਾਲਾ, ਠੱਗ 
“ਹਰਿ ਧਨ ਕਉ ਉਚਕਾ ਨੇੜਿ ਨ ਆਵਈ 
ਜੁਮ ਜਾਗਾਤੀ ਡੰਡੁ ਨ ਲਗਾਈ। ”” 
- ਸੂਹੀ 8, ੧੦, ੪੧੨ (734) 


“ਦਾਸੁ ਕਬੀਰੁ ਤਾਸੁ ਮਦ ਮਾਤਾ ਉਚਕਿ ਨ ਕਬਹੂ ਜਾਈ। ” 

- ਰਾਮ ਕਬ, ੨, ੩:੨ (969) 
(ਸੰ.) ਕਹਿਣਾ, ਬੋਲਣਾ, ਉਚਰਨਾ 
“ਸੀ ਰਾਮ ਨਾਮਾ ਉਚਰੁ ਮਨਾ। ” 

- ਗਉ ੧, ੧੪, ੧":੧ (155) 


ਹੋਰ ਰੂਪ: 


ਉਚਰਉ - 
“ਅੰਮ੍ਰਿਤ ਬਾਣੀ ਘਟ ਤੇ ਉਚਰਉ ਆਤਮ ਕਉ ਸਮਝਾਵਉ। ”” 
- ਧਨਾ ਨਾਮ, ੨, ੧":੨ (693) 


ਉਚਰਸਿ - 
“ਜਾਮਿ ਨ ਉਚਰਸਿ ਸ੍ਰੀ ਗੋਬਿੰਦ। ” 
- ਭੈਰ ਨਾਮ, ੧, ੧੨ (1163) 
ਉਚਰਹਿ - 
“ਸਉਦੇ ਵਾਹੁ ਵਾਹੁ ਉਚਰਹਿ ਉਠਦੇ ਭੀ ਵਾਹੁ ਕਰੇਨਿ। ? 
- ਗਉਂ ੪, ਵਾਰ ੨੨ਸ, ੪, ੧:੫ (313) 
ਉਚਰਹੀ - 
“ਪੰਚ ਰਾਗਨੀ ਸੰਗਿ ਉਚਰਹੀ । ” 
- ਰਾਗ ੧:੪ (1429) 





16 


ਉਚਰਹੁ - 
“ਉਚਰਹੁ ਰਾਮ ਨਾਮੁ ਲਖ ਬਾਰੀ। ” 
- ਗਉ ੫, ੧੪੪, ੧":੧ (194) 


ਉਚਰਤ - 
“ਚਤੁਰ ਬੇਦ ਉਚਰਤ ਦਿਨੁ ਰਾਤਿ। ” 
- ਦੇਵ, ੫, ੩੫, ੨੩ (535) 
ਉਚਰੰਤਿ - 
“ਉਚਰੰਤਿ ਨਾਨਕ ਹਰਿ ਹਰਿ ਰਸਨਾ ਸਰਬ ਪਾਪ ਬਿਮੁਚਤੇ । ”” 
- ਜੈਤ ੫, ਵਾਰ ੪ਸ, ੫, ੧:੨ (706) 
ਉਚਰਾਂ - 
- ਸਾਰ ੪, ਵਾਰ ੪:੨ (1239) 
ਉਚਰਾ - 
“ਵਾਹੁ ਵਾਹੁ ਹਿਰਦੈ ਉਚਰਾ ਮੁਖਹੁ ਭੀ ਵਾਹੁ ਵਾਹੁ ਕਰੇਉ। ” 
- ਗੂਜ ੩, ਵਾਰ ੧੭ਸ, ੩, ੧:੫ (515) 
ਉਚਰਿ - 
“ਕੋਈ ਗਾਵੈ ਕੋ ਸੁੈ ਕੋ ਉਚਰਿ ਸੁਨਾਵੈ । ” 
- ਕਾਨ ੪, ਵਾਰ ੧੫:੧ (1318) 
ਉਚਰੀਐ - 
“ਮਿਲਿ ਸਾਧੂ ਹਰਿਨਾਮੁ ਉਚਰੀਐ। ” 
- ਸ਼ੂਹੀ ੫, ੨੧, ੧੩੨ (741) 
ਉਚਰੁ - 
“ਸੀ ਰਾਮ ਨਾਮਾ ਉਚਰੁ ਮਨਾ। ” 
- ਗਉਂ ੧, ੧੪, ੧":੧ (155) 


ਉਚਰੇ - 
“ਜੈ ਕਾਰਣਿ ਬੇਦ ਬ੍ਰਹਮੈ ਉਚਰੇ ਸੰਕਰਿ ਛੋਡੀ ਮਾਇਆ। ” 
= ਪ੍ਰਭਾ ੧, ੩, ੧੯੧ (1328) 


ਉਚਰੈ - 
“ਰਸਨਾ ਉਚਰੈ ਗੁਣਵਤੀ ਕੋਇ ਨ ਪੁਜੈ ਦਾਨੁ । ” 
- ਸਿਰੀ ੫, ੮੮, ੩:੨ (49) 
(1) ਉਚਾ/ਤੀਬਰ - (ਆਵਾਜ਼/ਸੁਰ/ ਧੁਨੀ) 
““ਪੰਡਿਤੁ ਪੜਿ ਪੜਿ ਉਚਾ ਕੂਕਦਾ ਮਾਇਆ ਮੋਹੁ ਪਿਆਰੁ । ” 
- ਸਿਰੀ ੪, ਵਾਰ ੧੦ਸ, ੩, ੧:੧ (86) 
ਹੋਰ ਰੂਪ: 
ਉਚੀ - 
“ਸਾਹਿਬੁ ਸਦਾ ਹਦੂਰਿ ਹੈ ਕਿਆ ਉਚੀ ਕਰਹਿ ਪੁਕਾਰ। ” 
- ਸਲੋ ੩, ੬੨੧੨ (1420) 
(2) ਉਚਾ (ਉਚਾਈ ਵਿਚ), ਵੇਖੋ “ਉਚ” (2) 





ਉਚਾਇਨ੍੍‌ --- (ਸੰ.) ਉਚਾ ਚੁੱਕਦੇ ਹਨ, ਉਠਾਂਦੇ ਹਨ, ਚੁੱਕਦੇ ਹਨ 
- ਰਾਮ ਬਸ, ਵਾਰ ੨੧੧ (967) 
ਹੋਰ ਰੂਪ: 
ਉਚਾਈ - 
““ਸਕਰ ਖੰਡੁ ਮਾਇਆ ਤਨਿ ਮੀਠੀ ਹਮ ਤਉ ਪੰਡ ਉਚਾਈ ਰੇ।” 
- ਗਉ ੧, ੧੬, ੨੧ (156) 


ਉਚਾਪਤਿ --- ਹੁਦਾਰ, ਦੁਕਾਨ ਤੋ` ਫੜੀ ਦਸਤੀ ਰਕਮ ਜਾਂ ਲਿਆ ਹੁਦਾਰ 
“ਦੋਤਿ ਉਚਾਪਤਿ ਲੇਖੁ ਨ ਲਿਖੀਐ, ਪ੍ਰਗਟੀ ਜੋਤਿ ਮੁਰਾਰੀ। ? 


- ਤੁਖਾ ੧, ਛੰਤ ੫, ੪:੫ (1112) 


ਉਚਰ, ਬੋਲ, ਪ੍ਰਗਟ ਕਰ, ਉਚਾਰਣ ਕਰ (ਵੇਖੋ “ਉਚਰੁ ?) 
“ਦੇਤ ਦਰਸਨੁ ਸੁਵਨ ਹਰਿ ਜਸੁ, ਰਸਨ ਨਾਮ ਉਚਾਰ। ”” 
- ਗੂਜ ੫. ਅਸ ੨, ੮:੧ (508) 
ਹੋਰ ਰੂਪ: 
ਉਚਾਰਣ - 
“ਸਾਧ ਸੰਗਤਿ ਗੁਣ ਉਚਾਰਣ ਹਰਿਨਾਮ ਅੰਮ੍ਰਿਤ ਪਾਥ। ? 
- ਮਾਰੂ ੫, ੩੦, ੨੧ (1007) 
ਉਚਾਰਣਾ - 
“ਨਾਮੁ ਜਪੀ ਨਾਮਿ ਸਹਜਿ ਸਮਾਵਾ ਨਾਮੁ ਨਾਨਕ ਮਿਲੈ ਉਚਾਰਣਾ। ” 
- ਮਾਰੂ ੫, ਸੋਲਾ ੬, ੧੬:੩ (1077) 


“ਨਾਨਕ ਸੇ ਜਾਗੰਨਿ੍‌ ਜਿ ਰਸਨਾ ਨਾਮੁ ਉਚਾਰਣੇ । ” 
- ਸਲੋ ੫, ੧੩੧੨ (1425) 
ਉਚਾਰਾ - 
“ਨਾਭਿ ਕਮਲ ਮਹਿ ਬੇਦੀ ਰਚਿ ਲੇ ਬੂਹਮ ਗਿਆਨ ਉਚਾਰਾ। ” 
- ਆਸਾ ਕਬ, ੨੪, ੨੧ (482) 
ਉਚਾਰਿਓ - 
“ਚਰਨ ਕਮਲ ਬਸਿਆ ਰਿਦ ਭੀਤਰਿ ਸਾਸਿ ਗਿਰਾਸਿ ਉਚਾਰਿਓ। ” 
- ਦੇਵ ੫, ੩੦, ੨੧ (534) 
ਉਚਾਰੀ - 
“ਪ੍ਰਾਤਹ ਕਾਲਿ ਹਰਿਨਾਮੁ ਉਚਾਰੀ। ” 
- ਸ਼ੂਹੀ ੫, ੩੦, ੧:੧ (743) 


ਉਚਾਰੁ - 
“ਨਾਮੁ ਉਚਾਰੁ ਕਰੇ ਹਰਿ ਰਸਨਾ ਬਹੁੜਿ ਨ ਜੋਨੀ ਧਾਵੈ । ” 
- ਦੇਵ ੫, ੧੪, ੧੨ (531) 


ਉਚਾਰੇ - 
“ਜਿਤੁ ਰਸਨਾ ਹਰਿਨਾਮੁ ਉਚਾਰੇ । ” 
- ਸੂਹੀ ੫, ੩੨, ੧੨ (743) 





18 


ਉਚਾਰੈ - 
“ਸੋ ਜਨੁ ਰਸਨਾ ਨਾਮੁ ਉਚਾਰੈ । ”” 


- ਗਉ ੫, ੧੨੧, ੧:੨ (190) 


“ਕਬ ਚੰਦਨਿ ਕਬ ਅਕਿ ਡਾਲਿ ਕਬ ਉਚੀ ਪਰੀਤਿ। ”” 
- ਮਾਝੁ ੧, ਵਾਰ ੨੧ਸ, ੧, ੨੨ (148) 


(ਸੰ.) ਉਪਰ ਵਲ ਕੁਦਿਆ 
“ਉਛਲਿਆ ਕਾਮੁ ਕਾਲ ਮਤਿ ਲਾਗੀ ਤਉ ਆਲ ਸਕਤਿ ਗਲਿ ਬਾਂਧਿਆ। ” 
- ਸਿਰੀ ਬੇਣੀ, ੧, ੨:੪ (93) 

ਹੋਰ ਰੂਪ: 
ਉਛਲੈ - 
(1) (ਟਪਨਾ, ਟਿੱਕ ਕੇ ਨਾ ਬਹਿਣਾ) 
“ਹੁਕਮਿ ਉਛਲੈ ਹੁਕਮੇ ਰਹੈ । ” 

- ਰਾਮ ੫. ਵਾਰ ੧੧ਸ, ੫. ੨੧ (962) 
(2) (ਤਲਾ/ਸਰੋਵਰ) ਭਰ ਕੇ ਲਹਿਰਮਈ ਹੋਣਾ 
“ਭਗਤਿ ਸਰੋਵਰੁ ਉਛਲੈ ਸੁਭਰ ਭਰੇ ਵਹੰਨਿ। ”” 

- ਕਾਨ ੪, ਵਾਰ ੮ਸ, ੪, ੧੧ (1316) 


(ਸੰ. ਪ੍ਰਾ.) ਖੁਸ਼ ਹੋਕੇ, ਖੁਸ਼ੀ ਖੁਸ਼ੀ, ਚਾਅ ਨਾਲ 
“ਕੂੜੁ ਮਾਰੇ ਕਾਲੁ ਉਛਾਹਾੜਾ। ” 

- ਮਾਰੂ ੧, ਸੋਲਾ ੬, ੬੨ (1026) 
ਹੋਰ ਰੂਪ: 
ਉਛਾਹਿ - 
“ਬੇਵਜੀਰ ਬਡੇ ਧੀਰ ਧਰਮ ਅੰਗ ਅਲਖ ਅਗਮ ਖੇਲੁ ਕੀਆ ਆਪਣੈ ਉਛਾਹਿ 
ਜੀਉ।” 


- ਸਵ ੪, ਗਯੰ ੮:੨ (1403) 


(ਸੰ. ਪੂ.) ਸਾਫ, ਸਵਛ, ਨਿਰਮਲ 
“ਧਨੁ ਧੰਨੁ ਜਨਮੁ ਸਚਿਆਰੀਆ ਮੁਖ ਉਜਲ ਸਚੁ ਕਰਿਜੈ । ? 
- ਗਉ ੪, ਵਾਰ ੨੦:੫ (312) 
ਹੋਰ ਰੂਪ: 
ਉਜਲਾ - 
“ਤਾ ਮੁਖੁ ਹੋਵੈ ਉਜਲਾ ਲਖ ਦਾਤੀ ਇਕ ਦਾਤਿ। ” 
- ਸਿਰੀ ੧, ੫, ੩:੨ (16) 
ਉਜਲਿਆ - (ਭਾਵ ਚਿੱਟੇ) 
“ਕਕੈ ਕੇਸ ਪੁੰਡਰ ਜਬ ਹੁਏ ਵਿਣੁ ਸਾਬੁਣੈ ਉਜਲਿਆ। ”” 
੍‌੍ ੍‌੍ - ਆਸਾ ੧, ਪਟੀ ੫:੧ (432) 
ਉਜਲੀ - 





19 


“ਖੰਨਲੀ ਧੋਤੀ ਉਜਲੀ ਨ ਹੋਵਈ ਜੇ ਸਉ ਧੋਵਣਿ ਪਾਹੁ। ”” 
- ਸੋਰ ੪, ਵਾਰ ੨੨ਸ, ੩, ੧੨ (651) 

ਉਜਲੁ - (ਚਮਕੀਲੀ) 
“ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ । ” 

- ਸੂਹੀ ੧, ੩, ੨੨ (729) 
ਉਜਲੇ - 
“ਨਾਨਕ ਤੇ ਮੁਖ ਉਜਲੇ ਧੁਨਿ ਉਪਜੈ ਸਬਦੁ ਨੀਸਾਣੁ। ? 

- ਸਿਰੀ ੧, ੨੨, ੪੩ (22) 


ਉਜਲ - 
“ਗੋਵਿੰਦੁ ਊਜਲੁ ਊਜਲ ਹੰਸਾ। ” 
- ਮਾਝ ੩, ਅਸ ੨੧, ੧੧ (121) 


ਊਜਲੀ - 
“ਜੇ ਤਿਸੁ ਭਾਵੈ ਉਜਲੀ ਸਤਸਰਿ ਨਾਵਣ ਜਾਉ। ” 


- ਸਿਰੀ ੧, ੯, ੩੩ (17) 


ਊਜਲ - 
“ਨਾਮੁ ਧਿਆਏ ਸੋ ਸੁਖੀ ਤਿਸੁ ਮੁਖੁ ਉਜਲੁ ਹੋਇ। ” 
- ਸਿਰੀ ੫, ੭੮, ੧੧ (44) 
ਊਜਲੇ - 
“ਹਲਤਿ ਪਲਤਿ ਮੁਖ ਉਜਲੇ ਸਾਚੇ ਕੇ ਗੁਣ ਸਾਰਿ।” 
੍‌੍ - ਸਿਰੀ ੫, ੮੧, ੪:੨ (46) 
ਊਜਲੋ - 
“ਆਪੇ ਮੋਤੀ ਊਜਲੋ ਆਪੇ ਭਗਤ ਬਸੀਠੁ । ” 
- ਸਿਰੀ ੧, ਅਸ ੩, ੨:੨ (54) 
(ਸੰ. ਪ੍ਰਾ.) (1) ਉਜੜੀ ਥਾਂ, ਉਜਾੜ, ਉਜੜਿਆ ਹੋਇਆ 
“ਉਜੜੁ ਥੇਹੁ ਵਸਾਇਓ ਹਉ ਤੁਧ ਵਿਟਹੁ ਕੁਰਬਾਣੁ ਜੀਉ। ” 
- ਸਿਰੀ ੫, ਅਸ ੨੯, ੬:੩ (73) 


“ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ। ”? 
- ਸਾਰ ੪, ਵਾਰ ੨੦ਸ, ੧, ੧੨੨ (1245) 
ਉਜਾੜਿ - 
“ਖੋਜੀ ਲਧਮੁ ਖੋਜੁ ਛਡੀਆ ਉਜਾੜਿ। ” 
- ਗੂਜ ੫, ਵਾਰ ੧੨ਸ, ੫, ੨:੧ (521) 
ਉਜਾੜੀ - 
“ਜਿਥੈ ਨਾਮੁ ਨ ਜਪੀਐ ਮੇਰੇ ਗੋਇਦਾ ਸੇਈ ਨਗਰ ਉਜਾੜੀ ਜੀਉ। ”” 
- ਮਾਝ ੫, ੩੭, ੧੩ (105) 


(ਸੰ.) ਮਸ਼ਹੂਰ, ਪ੍ਰਸਿੱਧ, ਪ੍ਰਗਟ, ਰੌਸ਼ਨ 
“ਹਰਿ ਕੇ ਨਾਮ ਕਬੀਰ ਉਜਾਗਰ। ” 





20 


- ਆਸਾ ਰਵਿ, ੫. ੧:੧ (487) 
ਹੋਰ ਰੂਪ: 


ਉਜਾਗਰੁ - 
“ਜਗ ਅਉਰੁ ਨਾ ਯਾਹਿ ਮਹਾ ਤਮ ਮੈ ਅਵਤਾਰੁ ਉਜਾਗਰੁ ਆਨਿ ਕੀਅਉ। ”” 
- ਸਵ ੫, ਮਥ ੫੧ (1409) 
(ਸੰ.) ਵਿਮਾਨਾਂ ਵਿਚ ਜਾਣ ਵਾਲੇ ਦੇਵਤੇ, ਦੇਵਤੇ 
“ਸੁਰਿਨਰ ਮੁਨਿਜਨ ਕਉਤਕ ਆਏ ਕੋਟਿ ਤੇਤੀਸ ਉਜਾਨਾ। ” 
- ਆਸਾ ਕਬ, ੨੪, ੩੯੧ (482) 
ਉਜਾਰਾ/ਉਜਾਲਾ ਵੇਖੋ “ਉਜਲ”; ਰੌਸ਼ਨੀ, ਪ੍ਰਕਾਸ਼, ਉਜਾਲਾ, ਚਾਨਣ 
“ਜਹ ਅਨਹਤ ਸੂਰ ਉਜਾਰਾ। ” 
- ਗਉ, ਕਬ, ਬਾਅ ੧੪:੪ (340) 
ਹੋਰ ਰੂਪ: 
ਉਜਾਰੰ - 
“ਅੰਧਕਾਰ ਕੋਟਿ ਸੂਰ ਉਜਾਰੰ। ” 
- ਸਸ ੫, ੬੪੩ (1360) 


ਉਜਾਰਉ - 
“ਤਬ ਜਾਇ ਜੋਤਿ ਉਜਾਰਉ ਲਹੈ । ” 
- ਗਉਂ ਕਬ, ਬਾਅ ੧੪:੪ (340) 
ਆਜਾਰਾ - 
“ਚੇਤਿ ਸੁਚੇਤ ਚਿਤ ਹੋਇ ਰਹੁ ਤਉ ਲੈ ਪਰਗਾਸੁ ਉਜਾਰਾ। ” 
- ਗਉਂ ਕਬ, ੭੩, ੨੨ (339) 


ਉਜਾਰੇ - 
“ਬਿਦਰੁ ਦਾਸੀ ਸੁਤੁ ਭਇਓ ਪੁਨੀਤਾ ਸਗਲੇ ਕੁਲ ਉਜਾਰੇ । ” (ਉਜਲ ਕਰਨਾ) 
- ਮਾਰੂ ੫, ੨, ੩:੨ (999) 


ਉਜਾਰੈ - 
“ਸਬਦੇ ਸੁਹਾਂਵੈ ਤਾ ਪਤਿ ਪਾਂਵੈ ਦੀਪਕ ਦੇਹ ਉਜਾਰੈ । ”” 

- ਗਉ ੧. ਛੰਤ ੨, ੨:੩ (243) 
ਉਜਾਰੋ - 
“ਸਤਿਗੁਰ ਸਬਦਿ ਉਜਾਰੋ ਦੀਪਾ। ” 

- ਬਿਲਾ ੫, ੮੭, ੧":੧ (821) 
ਉਜਾਲਾ - 
“ਨਿਰਦਇਆ ਨਹੀ ਜੋਤਿ ਉਜਾਲਾ। ”? 

- ਰਾਮ ੧, ਅਸ ੨, ੪:੩ (903) 
ਉਜਿਆਰਾ - 
“ਉਨਮਦ ਚਢਾ ਮਦਨ ਰਸੁ ਚਾਖਿਆ ਤ੍ਰਿਭਿਵਨ ਭਇਆ ਉਜਿਆਰਾ। ” 


- ਮਾਰੂ ਕਬ, ੨, ੧":੨ (969) 
ਉਜਿਆਰੀਆ - 
“ਗੁਰ ਗਿਆਨ ਦੀਪਕ ਉਜਿਆਰੀਆ। ” 





21 


- ਗਉ ੫, ੧੪੦, ੧:੨ (210) 
ਉਜਿਆਲਾ - 
“ਰਵਿ ਸਸਿ ਦੇਖਉ ਦੀਪਕ ਉਜਿਆਲਾ। ” 

- ਗਉਂ ੧, ਅਸ ੫. ੭:੧ (223) 
ਉਜੀਆਰਉ - 
“ਤਾ ਤੇ ਗਉਹਰੁ ਗ੍ਰਾਨ ਪਰਗਟੁ ਉਜੀਆਰਉ ਦੁਖ ਦਰਿਦਰ ਅੰਧ੍ਾਰ ਕੋ ਨਾਸੁ । ” 

- ਸਵ ੪, ਕੀਰ ੧:੨ (1405) 

ਉਜੀਆਰਾ - 
“ਭਇਓ ਪ੍ਰਗਾਸੁ ਸਰਬ ਉਜੀਆਰਾ ਗੁਰ ਗਿਆਨੁ ਮਨਹਿ ਪ੍ਗਟਾਇਓ। ”” 

- ਗਉ ੫, ੧੩੬", ੨:੧ (209) 


ਉਜੀਆਰੇ - 
“ਮਨ ਨਿਰਮਲ ਉਜੀਆਰੇ। ” 


- ਮਲਾ ੫, ੨੬, ੧੧੨ (1272) 
ਉਜਿਆਰੋ - 
“ਨਾਮ ਤੇਰੇ ਕੀ ਜੋਤਿ ਲਗਾਈ ਭਇਓ ਉਜਿਆਰੋ ਭਵਨ ਸਗਲਾਰੇ । ” 

- ਧਨਾ ਰਵਿ, ੩, ੨:੨ (694) 


- ਸੋਰ ਨਾਮ, ੧, ੪2੧ (657) 


(ਅ. ਵਜ਼ੂ) ਨਮਾਜ਼ ਪੜ੍ਹਨ ਲਈ ਹੱਥ ਪੈਰ ਧੋਣ ਦੀ ਕ੍ਰਿਆ 
“ਕਿਆ ਉਜੂ ਪਾਕੁ ਕੀਆ ਮੁਹੁ ਧੋਇਆ ਕਿਆ ਮਸੀਤਿ ਸਿਰੁ ਲਾਇਆ। ” 
- ਪ੍ਰਭਾ ਕਬ, ੪, ੩:੧ (1350) 
“ਉਠੁ ਫਰੀਦਾ ਉਜੂ ਸਾਜਿ ਸੁਬਹ ਨਿਵਾਜ ਗੁਜਾਰਿ। ” 
- ਸਲੋ ਫਰ, ੭੧:੧ (1381) 


---- ਉਝੜਦਿਆਂ, ਖਤਮ ਹੁੰਦਿਆਂ 
““ਨਟੂਐ ਸਾਂਗੁ ਬਣਾਇਆ ਬਾਜੀ ਸੰਸਾਰਾ। 31 ਖਿਨੁ ਪਲੁ ਬਾਜੀ ਦੇਖੀਐ ਉਝਰਤ 
ਨਹੀ ਬਾਰਾ। ” 
- ਆਸਾ ੧, ਅਸ ੨੨, ੪੧੨ (422) 
(ਸੰ. ਪ੍ਰ.) ਕੁਰਾਹੇ, ਪੁੱਠੇ ਰਾਹ, ਅੰਜੜ, ਅਜਿਹੀ ਰੋਹੀ ਜਿਸ ਵਿਚ ਰਸਤੇ ਦਾ ਥਹੁ ਪਤਾ 
ਨਾ ਲਗੇ 
“ਵਿਸਮਾਦੁ ਉਝੜ ਵਿਸਮਾਦੁ ਰਾਹ। ” 
- ਆਸਾ ੧, ਵਾਰ ੩ਸ ੧, ੧੧੨ (464) 
“ਭਾਣੈ ਉਝੜ ਭਾਣੈ ਰਾਹਾ। ” 
- ਮਾਝ ੫. ੧੪, ੨੧ (98) 
ਉਝੜ ਪੰਥਿ -- ਅਗਿਆਨੀ, ਘਨੇ ਜੰਗਲ ਵਿਚ ਅੰਜੜੀ' ਪਿਆ ਮਨੁੱਖ 
“ਉਝੜ ਪੰਥਿ ਭੂਮੈ ਗਾਵਾਰੀ ਖਿਨੁ ਖਿਨੁ ਧਕੇ ਖਾਇਆ। ” 
- ਸੂਹੀ ੪, ਛੰਤ ੧, ੩:੪ (773) 
ਹੋਰ ਰੂਪ: 





ਇੰ 


ਉਝੜਿ - 
“ਉਝੜਿ ਭੁਲੇ ਰਾਹ ਗੁਰਿ ਵੇਖਾਲਿਆ। ” 


- ਮਾਝ ੧, ਵਾਰ ੨੪੧੩ (149) 


“ਜਮ ਮਾਰਗ ਪੰਥੁ ਨ ਸੁਝਈ ਉਝੜੁ ਅੰਧ ਗੁਬਾਰੋਵਾ। ”” 
- ਵੰਡ ੧, ਅਲਾ ੪, ੩:੧ (581) 


- ਮਾਰੂ ੫, ੪, ੪:੨ (999) 


ਉਠਈਆ --- ਪੈਦਾ ਹੋਣਾ, ਉਤਪਨ ਹੋਣਾ, ਉਠਣਾ 
“ਮੈ ਮਨਿ ਤਨਿ ਪ੍ਰੇਮੁ ਅਗਮ ਠਾਕੁਰ ਕਾ ਖਿਨੁ ਖਿਨੁ ਸਰਧਾ ਮਨਿ ਬਹੁਤੁ 
ਉਠਈਆ। ?” 
- ਬਿਲਾ ੪, ਅਸ ੬, ੧੧ (836) 
ਹੋਰ ਰੂਪ: 
ਉਠਸੀ - 
“ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ। ”” 
- ਤਿਲੰ ੧, ੫, ੨:੫ (723) 
ਉਠਹਿ - 
“ਜਿਉ ਸਲਲੈ ਸਲਲ ਉਠਹਿ ਬਹੁ ਲਹਰੀ ਮਿਲਿ ਸਲਲੈ ਸਲਲ ਸਮਣੇ । ” 
- ਨਟ ੪, ੬, ੨੧੨ (977) 
ਉਠੰਦਾ - 
“ਤਿਨਾ ਦੇਖਿ ਮਨਿ ਚਾਉ ਉਠੰਦਾ ਹਉ ਕਦਿ ਪਾਈ ਗੁਣਤਾਸਾ। ”” 
- ਜੈਤ ੫, ਛੰਤ ੧, ੨:੪ (703) 
ਉਠਨਿ - 
“ਫਰੀਦਾ ਰਾਤੀ ਵਡੀਆ ਧੁਖਿ ਧੁਖਿ ਉਠਨਿ ਪਾਸ।” 


ਉਠਾਲਿਓ - 
“ਜਲ ਵਿਚਹੁ ਬਿੰਬੁ ਉਠਾਲਿਓ ਜਲ ਮਾਹਿ ਸਮਾਈਆ। ”? 

- ਮਾਰੂ ੫, ਵਾਰ ੬:੮ (1096) 
ਉਠਿਓ - 


“ਜਹ ਤੇ ਉਠਿਓ ਤਹ ਹੀ ਆਇਓ ਸਭ ਹੀ ਏਕੈ ਏਕਾ। ” 
- ਸਾਰ ੫, ੨੭, ੨੨੧ (1209) 


- ਸਲੋ ਫਰ, ੨੧੧ (1379) 


ਉਠੇ - 
“ਸੁਖਹੁ ਉਠੇ ਰੋਗ ਪਾਪ ਕਮਾਇਆ। ” 
- ਮਾਝ ੧, ਵਾਰ ੪:੪ (139) 


“ਜਾ ਗੁਰੁ ਕਹੈ ਉਠਹੁ ਮੇਰੇ ਭਾਈ ਬਹਿ ਜਾਹਿ ਘੁਸਰਿ ਬਗੁਲਾਰੇ । ? 
- ਗਉਂ ੪, ਵਾਰ ੨੧ਸ, ੪, ੧:੨ (312) 





2 


ਹੋਰ ਰੂਪ: 
ਉਠਣਾ - 
“ਸਾਚੈ ਬੈਸਣੁ ਉਠਣਾ ਸਚੁ ਭੋਜਨੁ ਭਾਖਿਆ। ” 
- ਮਾਰੂ ੧, ਅਸ ੪, ੫:੧ (1011) 
ਉਠਤ - 
“ਬੈਠਤ ਉਠਤ ਕੁਟਿਲਤਾ ਚਾਲਹਿ। ”” 
- ਗਉਂ ਕਬ, ੪੪, ੩੧ (332) 
ਉਠੰਦਿਆਂ - 
“ਉਠੰਦਿਆਂ ਬਹੰਦਿਆ ਸਵੰਦਿਆ ਸੁਖੁ ਸੋਇ। ” 
- ਗਉਂ ੫. ਵਾਰ ੧੩ਸ, ੫, ੧:੧ (321) 
ਉਠਦਿਆ - 
“ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿਨਾਮੁ ਧਿਆਵੈ। ”” 
- ਗਉ ੪, ਵਾਰ ੧੧ਸ, ੪, ੨:੪ (305) 
ਉਠਾਇਓ - 
“ਸੂਦੁ ਸੂਦੁ ਕਰਿ ਮਾਰਿ ਉਠਾਇਓ ਕਹਾ ਕਰਉ ਬਾਪ ਬੀਠੁਲਾ। ” 
- ਮਲਾ ਨਾਮ, ੨, ੧੨ (1292) 
ਉਠਾਇਆ - 
“ਭਗਤਿ ਕਰਤ ਨਾਮਾ ਪਕਰਿ ਉਠਾਇਆ। ” 
- ਭੈਰ ਨਾਮ, ੬, ੧੨ (1164) 
ਉਠਾਰਿਓ - 
“ਕਰਿ ਕੇਸ ਜਮਿ ਉਠਾਰਿਓ ਤਦ ਹੀ ਘਰਿ ਜਾਵੈ। ? 
- ਆਸਾ ੫, ੧੫੨, ੧੨੨ (408) 


ਉਠਦਿਆ --- ਜਾਗਕੇ, ਨੀਂਦ ਤੋ ਮੁਕਤ ਹੋ 
“ਸੁਤਿਆ ਗੁਰੁ ਸਾਲਾਹੀਐ ਉਠਦਿਆ ਭੀ ਗੁਰੁ ਆਲਾਉ। ”? 
- ਸੂਹੀ ੪, ਅਸ ੨, ੪:੧ (758) 
ਹੋਰ ਰੂਪ: 


ਉਠਦੇ - 
“ਸਉਦੇ ਵਾਹੁ ਵਾਹੁ ਉਚਰਹਿ ਉਠਦੇ ਭੀ ਵਾਹੁ ਕਰੇਨਿ। ” 
- ਗਉਂ ੪, ਵਾਰ ੨੨ਸ, ੪, ੧:੫ (313) 
ਉਠਾਲਿ - (ਨੀਂਦ ਤੋ ਮੁਕਤ ਕਰ) 
“ਇਕ ਜਾਗੰਦੇ ਨਾ ਲਹੰਨਿ ਇਕਨਾ ਸੁਤਿਆ ਦੇਇ ਉਠਾਲਿ। ”” 
- ਸਿਰੀ ੪, ਵਾਰ ੨ਸ, ੧, ੧੨ (83) 
ਉਠਿ - 
“ਭਲਕੇ ਉਠਿ ਪਪੋਲੀਐ ਵਿਣੁ ਬੁਝੇ ਮੁਗਧ ਅਣਜਾਣਿ। ”” 
- ਸਿਰੀ ੫, ੭੩, ੧੧ (43) 


ਉਠੁ - 
“ਉਠੁ ਫਰੀਦਾ ਉਜੂ ਸਾਜਿ ਸੁਬਹ ਨਿਵਾਜ ਗੁਜਾਰਿ। ” 


- ਸਲੋ ਫਰ, ੭੧੧ (1381) 





24 


ਉਠੇ - 
“ਸਚੁ ਸੁਤਿਆ ਜਿਨੀ ਅਰਾਧਿਆ ਜਾ ਉਠੇ ਤਾ ਸਚੁ ਚਵੇ। ” 
- ਗਉ ੧, ਵਾਰ ੨੧:੧ (312) 
ਉਠੋ - 
““ਖ਼ੂਲੀ ਗੰਠਿ ਉਠੋ ਲਿਖਿਆ ਆਇਆ ਰਾਮ। ” 
- ਤੁਖਾਂ ੧, ਛੰਤ ੨, ੫:੧ (1110) 
ਉਠਰੀਐ --- ਉਠਾਣਾ, (ਝਗਲਾ, ਵਿਰੋਧ) 
“ਨਿੰਦਕੁ ਪ੍ਰਭੂ ਭੁਲਾਇਆ ਕਾਲੁ ਨੇਰੈ ਆਇਆ ਹਰਿ ਜਨ ਸਿਉ ਬਾਦੁ ਉਠਰੀਐ। ” 
- ਬਿਲਾ ੫, ੯੫, ੨੯੧ (823) 
ਉਠਾਇਆ -- ਚੁਕਣਾ 
“ਵੇਗਾਰਿ ਫਿਰੈ ਵੇਗਾਰੀਆ ਸਿਰਿ ਭਾਰੁ ਉਠਾਇਆ। ”? 
- ਗਉ ੪, ੪੮, ੧੨ (166) 
ਹੋਰ ਰੂਪ: 
ਉਠਾਈ - 
“ਜਉ ਲਉ ਪੋਟ ਉਠਾਈ ਚਲਿਅਉ ਤਉ ਲਉ ਡਾਨ ਭਰੇ । ” 
- ਗਉਂ ੫. ੧੫੯", ੪:੧ (214) 


ਉਠਾਏ - 
“ਨਿੰਦਾ ਕਰਹਿ ਸਿਰਿ ਭਾਰੁ ਉਠਾਏ । ” 


- ਆਸਾਂ ੫, ੮, ੨੧੨ (372) 
ਉਠਾਲੀ - 
“ਗੋਰਖੁ ਸੋ ਜਿਨਿ ਗੋਇ ਉਠਾਲੀ ਕਰਤੇ ਬਾਰ ਨ ਲਾਗੈ। ” 
- ਰਾਮ ੧, ੪੧":੨ (877) 
ਉਠਾਲੀਆ - 
“ਤੁਧੁ ਆਪੇ ਗੋਇ ਉਠਾਲੀਆ। ”” 
- ਸਿਰੀ ੧, ਅਸ ੨੮, ੨੨੨ (73) 
ਉਠਾਵਹਿ - 
“ਲਬੁ ਲੋਭੁ ਮੁਚੁ ਕੂੜੁ ਕਮਾਵਹਿ ਬਹੁਤੁ ਉਠਾਵਹਿ ਭਾਰੇ । ” 
੍‌੍ - ਗਉ ੧, ੧੩, ੧:੨ (154) 
ਉਠਾਵਤ - 
“ਗਲੀ ਸੈਲ ਉਠਾਵਤ ਚਾਹੈ ਓਇ ਉਹਾ ਹੀ ਹੈ ਧਰੇ। ” 
੍‌੍ - ਟੋਡੀ ੫, ੧੨, ੧:੧ (714) 
ਉਠਾਵਨ - 
“ਸੀਸੁ ਉਠਾਵਨ ਨ ਕਬਹੁ ਮਿਲਈ ਮਹਾ ਦੁਤਰ ਮਾਇ। ” 
ਨ - ਮਾਰੂ ੫, ੧੧, ੩੦੨ (1001) 
“ਨਿੰਦਾ ਕਰਿ ਕਰਿ ਬਹੁ ਭਾਰੁ ਉਠਾਵੈ ਬਿਨੁ ਮਜੂਰੀ ਭਾਰੁ ਪਹੁਚਾਵਣਿਆ। ” 
- ਮਾਝ ੩, ਅਸ ੧੫, ੪:੩ (118) 


ਉਠਾਈ ---- ਨਿਬੇੜ ਦੇ, ਮੁਕਾ ਦੇ, ਦੂਰ ਕਰ ਦੇ 





ਨ 


“ਜਨ ਨਾਨਕ ਦੀਨ ਸਰਨਿ ਆਇਓ ਪ੍ਰਭ ਸਭੁ ਲੇਖਾ ਰਖਹੁ ਉਠਾਈ । ”” 
- ਸੋਰ ੫, ੩, ੪2੨ (609) 


ਹੋਰ ਰੂਪ: 


ਉਠਿ - 
““ਚੰਦੋ ਦੀਪਾਇਆ ਦਾਨਿ ਹਰਿ ਕੈ ਦੁਖੁ ਅੰਧੇਰਾ ਉਠਿ ਗਇਆ। ” (ਦੂਰ ਹੋ ਗਿਆ) 
- ਸੂਹੀ ੧, ਛੱਤ ੪, ੧:੩ (765) 
ਚੰਬੇੜਨਾ (ਭਾਵ) 
“ਓਇ ਅਗੈ ਕੁਸਟੀ ਗੁਰ ਕੇ ਫਿਟਕੇ ਜਿ ਓਸੁ ਮਿਲੈ ਤਿਸੁ ਕੁਸਟੁ ਉਠਾਹੀ । ”” 
- ਗਉਂ ੪, ਵਾਰ ੧੫ਸ, ੪, ੨:੯ (309) 


“ਕਬ ਕੋਊ ਮੇਲੈ ਪੰਚ ਸਤ ਗਾਇਣ ਕਬ ਕੋ ਰਾਗ ਧੁਨਿ ਉਠਾਵੈ । ” 
- ਆਸਾ ੪, ੬੨, ੨੧ (368) 
(ਸੰ. ਪ੍ਰਾ.) ਖੜਾ ਹੋ ਕੇ, ਸਾਵਧਾਨ ਹੋ ਕੇ 
“ਕੀਏ ਉਪਾਵ ਮੁਕਤਿ ਕੇ ਕਾਰਨਿ ਦਹਦਿਸਿ ਕਉ ਉਠਿ ਧਾਇਆ। ” 
- ਜੈਤ ੯, ੨, ੨੧੧ (703) 
ਜਾਣਾ, ਤੁਰ ਜਾਣਾ (ਭਾਵ “ਜਾਇ ਉਠਿ”) 
“ਇਕਿ ਆਵਹਿ ਇਕ ਜਾਹਿ ਉਠਿ ਰਖੀਅਹਿ ਨਾਵ ਸਲਾਰ। ”” 
- ਸਿਰੀ ੧, ੬, ੩:੧ (16) 
--- ਉਠ ਜਾਣ, ਮੁਕ ਜਾਣ 
“ਜਿਤੁ ਦਾਰੂ ਰੋਗ ਉਠਿਅਹਿ ਤਨਿ ਸੁਖੁ ਵਸੈ ਆਇ। ” 
- ਮਲਾ ੧, ਵਾਰ ੩ਸ, ੨, ੨:੩ (1279) 


“ਸਾਹਿਬ ਕਾ ਫੁਰਮਾਣੁ ਹੋਇ ਉਠੀ ਕਰਲੈ ਪਾਹਿ । ? 
- ਸਾਰ ੪, ਪਸ, ੨, ੧੬ (1239) 


“ਉਡਹਿ ਨ ਮੂਲੇ ਨ ਆਵਹਿ ਨ ਜਾਹੀ ਨਿਜ ਘਰਿ ਵਾਸਾ ਪਾਇਆ। ” 
- ਮਾਰੂ ੩, ਸੋਲਾ ੨੪, ੧੩:੩ (1068) 
ਹੋਰ ਰੂਪ: 
ਉਡਣੈ - 
“ਅਤਿ ਤ੍ਰਿਸਨਾ ਉਡਣੈ ਕੀ ਡੰਝ । ” 
- ਮਲਾ ੧, ੯, ੩੨ (1257) 


“ਹਰਿ ਰਸੁ ਪੀਵੈ ਸਹਜਿ ਰਹੈ ਉਡੈ ਨ ਆਵੈ ਜਾਇ।” 
- ਸਿਰੀ ੩, ਅਸ ੨੦, ੧੨ (66) 
(ਸੰ.) ਖੰਭਾਂ ਦੇ ਆਸਰੇ ਜਾਂ ਉੱਝ ਹਵਾ ਵਿਚ ਗਮਨ ਕਰਨਾ, ਪਰਵਾਜ਼ ਕਰਨਾ 





26 


“ਉਡਹੁ ਨ ਕਾਗਾ ਕਾਰੇ। ਬੇਗਿ ਮਿਲੀਜੈ ਅਪੁਨੇ ਰਾਮ ਪਿਆਰੇ। ”” 
- ਗਉਂ ਕਬ, ੬੫, ੧":੧ (338) 


“ਉਡਹਿ ਤ ਬੇਗੁਲ ਬੇਗੁਲੇ ਤਾਕਹਿ ਚੋਗ ਘਣੀ । ” 
- ਰਾਮ ੧, ਓਅੰ ੩੩:੩ (934) 
ਉਡਣ - 
““ਚਿੰਜੂ ਬੋੜਨਿ ਨ ਪੀਵਹਿ ਉਡਣ ਸੰਦੀ ਡੰਝ। ” 
- ਸਲੋ ਫਰ, ੬੪੨ (1381) 
ਉਡੰਤ - 
“ਕਾਮ ਕ੍ਰੋਧ ਵਸਿ ਕਰੈ ਪਵਣੁ ਉਡੰਤ ਨ ਧਾਵੈ । ” 
- ਸਵ ੫, ੧੯:੩ (1395) 
ਉਡਤਾ/ਉਡਤੇ - 
“ਤੁਰਦੇ ਕਉ ਤਰਦਾ ਮਿਲੈ ਉਡਤੇ ਕਉ ਉਡਤਾ। ”” 
- ਸੂਹੀ ੩, ਵਾਰ ਦਸ, ੨, ੨:੧ (788) 


“ਕਹੈ ਕਬੀਰੁ ਸੁਨਹੁ ਰੇ ਸੰਤਹੁ ਇਹੁ ਮਨੁ ਉਡਨ ਪੰਖੇਰੂ ਬਨ ਕਾ। ” 
- ਸਾਰ ਕਬ, ੧, ੨:੨ (1253) 
ਉਡਰਿ - 
“ਉਡਰਿ ਹੰਸੁ ਚਲਿਆ ਫੁਰਮਾਇਆ ਭਸਮੈ ਭਸਮ ਸਮਾਣੀ। ” 
- ਤੁਖਾਂ ੧, ਛੰਤ ੪, ੧੫ (1111) 
ਉਡਰਿਆ --- (ਭਾਵ ਲੋਪ ਹੋ ਗਿਆ) 
“ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ। ”” 
- ਮਾਝ ੧, ਵਾਰ ੧੬ਸ, ੧, ੧:੧ (145) 


ਉਡਾਏ - 
“ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ । 


- ਗਉ ੧, ੧੭, ੨੨ (156) 
ਉਡਿਓ - 
“ਕਬੀਰ ਹੰਸੁ ਉਡਿਓ ਤਨੁ ਗਾਡਿਓ ਸੋਝਾਈ ਸੈਨਾਹ। ” 

- ਸਲੋ ਕਬ, ੧੧੮੧ (1370) 
ਉਡਿਆ - 
“ਥਾਕਾ ਤੇਜੁ ਉਡਿਆ ਮਨੁ ਪੰਖੀ ਘਰਿ ਆਂਗਨਿ ਨ ਸੁਖਾਈ। ”” 

- ਸਿਰੀ ਬੇਣੀ, ੧, ੫:੩ (93) 
ਉਂਡੈ - 
“ਹਰਿਨਾਮੁ ਨ ਸਿਮਰਹਿ ਸਾਧਸੰਗਿ ਤੈ ਤਨਿ ਉਡੈ ਖੇਹ। ? 

- ਬਿਹਾ ੪, ਵਾਰ ੧੪ਸ ੫, ੧:੧ (553) 


“ਹਰਿਜਨ ਸੋਭਾ ਸਭ ਜਗ ਊਪਰਿ ਜਿਉ ਵਿਚਿ ਉਡਵਾ ਸਸਿ ਕੀਕ। ” 





ਸਿ 


- ਪੁਭਾ ੪, ੩, ੨੧੨ (1336) 


“ਅੰਤਰਹੁ ਕੁਸੁਧੁ ਮਾਇਆ ਮੋਹਿ ਬੇਧੇ ਜਿਉ ਹਸਤੀ ਛਾਰੁ ਉਡਾਏ । ” 
- ਸਲੋ ੪, ੧੯੪ (1423) 


- ਸੂਹੀ ੧, ਅਸ ੪, ੪:੧ (752) 
ਉਡਾਨੀ - 
“ਸਭੈ ਉਡਾਨੀ ਭੂਮ ਕੀ ਟਾਟੀ ਰਹੈ ਨ ਮਾਇਆ ਬਾਂਧੀ। ”” 
- ਗਉ ਕਬ, ਅਸ ੪੩, ੧:੨ (331) 
ਉਡਾਵੈ - 
“ਖਰ ਬਾਹਨੁ ਉਹੁ ਛਾਰੁ ਉਡਾਵੈ । ? 


- ਗੋਂਡ ਨਾਮ, ੬, ੧੨ (874) 


ਉਡਿ - 
“ਉਡਿ ਉਡਿ ਰਾਵਾ ਝਾਟੈ ਪਾਇ। ”” 


- ਆਸਾ ੧, ਵਾਰ ਪਸ, ੧, ੨:੩ (465) 


ਉਡਾਵਤ ---- ਉਡਾਣਾ 
“ਕਾਗ ਉਡਾਵਤ ਭੁਜਾ ਪਿਰਾਨੀ। ” 
- ਸੂਹੀ ਕਬ, ੨, ੪:੧ (792) 
ਹੋਰ ਰੂਪ: 
ਉਡਾਂਵੈ - 
“ਨਾ ਮਨੁ ਚਲੈ ਨ ਪਉਣੁ ਉਡਾਵੈ । ”” 
- ਮਾਰੂ ੧, ਸਲੋ ੧੯, ੮:੧ (1040) 
ਉਡਿ - 
“ਉਡਿ ਨ ਜਾਹੀ ਸਿਧ ਨ ਹੋਹਿ। ? 
- ਆਸਾ ੧, ਵਾਰ ੫ਸ, ੧, ੨:੨੪ (465) 
1. ਭਸਮ ਹੋ ਗਿਆ, ਖਤਮ ਹੋ ਗਿਆ, ਮੁਕ ਗਿਆ 
“ਨਿਤ ਉਪਾਵ ਕਰੈ ਮਾਇਆ ਧਨੁ ਕਾਰਣਿ ਅਗਲਾ ਧਨੁ ਭੀ ਉਡਿ ਗਇਆ। ”” 
- ਗਉ ੪, ਵਾਰ ੧੩ਸ, ੪, ੨:੩ (307) 
2. ਉਡਾਣਾ, ਵੇਖੋ “ਉਡਾਵਤ ” 
(ਸੰ.) ਭਾਰਤ ਦੇ ਇਕ ਪ੍ਰਾਂਤ ਬੰਗਾਲ ਦਾ ਉਹ ਇਲਾਕਾ ਜਿਸ ਵਿਚ ਕਟਕ, ਬਲਸੁਰ ਤੈ 
ਪੁਰੀ ਦੇ ਜ਼ਿਲੇ ਆਉਦੇ ਹਨ, ਇਸ ਦਾ ਪੁਰਾਣਾ ਨਾਂ ਉੱਤਕਲ () ਵੀ ਹੈ, ਪੁਰੀ ਵਿਚ 
ਜਗਨਨਾਥ ਦਾ ਸੁਪ੍ਰਸਿੱਧ ਮੰਦਰ ਹੈ। 
“ਕਹਾ ਉਡੀਸੇ ਮਜਨੁ ਕੀਆ ਕਿਆ ਮਸੀਤਿ ਸਿਰੁ ਨਾਂਏ। ? 
- ਪ੍ਰਭਾ ਕਬ, ੨, ੪2੧ (1349) 





28 


ਉਡੀਣੀ ---- (ਸੰ.) 1. ਉਦਾਸ, ਉਡੀਕ ਵਿਚ ਨਿਮੋਝੂਨੀ 
“ਮਨਿ ਆਸ ਉਡੀਣੀ ਮੇਰੇ ਪਿਆਰੇ ਦੁਇ ਨੈਨ ਜੁਤੇ । ” 
- ਆਸਾ ੪, ਛੰਤ ੨੧, ੪:੩ (452) 
ਹੋਰ ਰੂਪ: 
ਉਡੀਣੀਆ - 
ਜਿਉਂ ਜਲ ਬਿਨੁ ਕਮਲ ਉਦਾਸੇ ਰਾਮ। ” 
- ਬਿਹਾ ੪, ਛੰਤ ੧, ੪:੨ (538) 
ਉਡੀਨੀ - 
“ਉਡੀਨੀ ਉਡੀਨੀ ਉਡੀਨੀ ਕਬ ਘਰਿ ਆਵੈ ਰੀ। ? 
- ਬਿਲਾ ੫, ੧੨੮, ੧":੨ (830) 
2. ਉਦਾਸ, ਹੈਰਾਨ ਕਰਨ ਵਾਲੀ, ਔਖੀ 
“ਵਾਟ ਹਮਾਰੀ ਖਰੀ ਉਡੀਣੀ । ” 
- ਸੂਹੀ ਫਰ, ੧, ੪:੧ (794) 
1. ਵਿਆਕੁਲ 
“ਪੁਰਖੋ ਬਿਧਾਤਾ ਏਕੁ ਸ੍ਰੀਧਰੁ ਕਿਉ ਮਿਲਹ ਤੁਝੈ ਉਡੀਣੀਆ। ” 
- ਗਉ ੫, ਛੰਤ ੧, ੧:੩ (247) 
“ਹਉ ਤੁਝੁ ਬਾਝਹੁ ਖਰੀ ਉਡੀਣੀਆ ਜਿਉ ਜਲ ਬਿਨੁ ਮੀਨੁ ਮਰਾਹਾ। ” 
- ਸੂਹੀ ੪, ੫, ੨੭੩ (776) 
2. ਉਦਾਸ - ਵੇਖੋ “ਉਡੀਣੀ ? 


- ਗਉਂ ੧, ੧੧, ੩:੨ (154) 


“ਗੁਝਾ ਕਮਾਣਾ ਪਰਗਟੁ ਹੋਆ ਈਤ ਉਤਹਿ ਖੁਆਰੀ। ” 
- ਆਸਾ ੫, ਛੰਤ ੧੧, ੩:੫ (460) 


ਉਤਹੀ - 
“ਸਤਿਗੁਰੁ ਸਾਚਾ ਮਨਿ ਵਸੈ ਸਾਜਨੁ ਉਤਹੀ ਠਾਇ। ”” 
- ਮਾਰੂ ੩, ਵਾਰ ੩ਸ, ੧, ੧:੩ (1087) 
2. ਉਸ ਪਾਸੇ 
“ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰਿ। ” 
- ਧੰਨ ੫, ੩੬, ੧":੨ (680) 


- ਆਸਾ ੧, ਸੋਦ ੩, ੧:੪ (9) 





26 


<< ਸੰ.) ਉਦਮ, ਪੁਰਸ਼ਾਰਥ 
“ਦੀਨ ਦਇਆਲ ਕਰਹੁ ਉਤਸਾਹਾ। ”” 
- ਸੂਹੀ ੫, ੨੬, ੪੧੧ (742) 
(ਸੰ.) ਬਹੁਤ ਉਚਾ 
“ਉਤੰਗੀ ਪੈਓਹਰੀ ਗਹਿਰੀ ਗੰਭੀਰੀ। ”” 
- ਸਲੋ ੧, ੧:੧ (1410) 
(ਸੰ.) 1. ਜਨਮ, ਪੈਦਾਇਸ਼, ਰਚਨਾ 
“ਤਹ ਪਾਵਸ ਸਿੰਧੁ ਧੂਪ ਨਹੀ ਛਹੀਆ ਤਹ ਉਤਪਤਿ ਪਰਲਉ ਨਾਹੀ । ” 
- ਗਉਂ ਕਬ, ੪੮, ੧:੧ (333) 


- ਸੋਰ ੪, ਵਾਰ ੯:੩ (646) 
- ਸਾਰ ੫, ਅਸ, ੨, ੯੨ (1236) 


- ਗਉ ਕਬ, ੭, ੧:੨ (324) 
(ਸੰ.) ਬਨਸਪਤੀ ਜਿਸ ਦਾ ਅੰਕੁਰ ਜਮੀਨ ਨੂੰ ਪਾੜ ਕੇ ਨਿਕਲੇ 
“ਦੁਧ ਬਿਨੁ ਧੇਨੁ ਪੰਖ ਬਿਨੁ ਪੰਖੀ ਜਲ ਬਿਨੁ ਉਤਭੁਜ ਕਾਮਿ ਨਾਹੀ। 

- ਆਸਾ ੧, ੧੯, ੧:੧ (354) 


ਹੋਰ ਰੂਪ: 


“ਅੰਡਜ ਜੇਰਜ ਉਤਭੁਜਾਂ ਖਾਣੀ ਸੇਤਜਾਂਹੁ । ” 
- ਆਸਾ ੧, ਵਾਰ ਦਸ, ੧, ੧੩ (467) 
ਉਤਭੁਜਾ - 
“ਅੰਡਜ ਜੇਰਜ ਸੇਤਜ ਉਤਭੁਜਾ ਪ੍ਰਭ ਕੀ ਇਹ ਕਿਰਤਿ। ” 
- ਬਿਲਾ ੫, ੬੦, ੩੧ (816) 
ਉਤਭੁਜੁ - 
“ਅੰਤਰਿ ਉਤਭੁਜੁ ਅਵਰੁ ਨ ਕੋਈ। ”? 
- ਰਾਮ ੧, ਅਸ ੬, ੧:੧ (905) 
(ਸੰ.) ਅਤਿ ਸ੍ਰੇਸ਼ਟ, ਅਤਿ ਚੰਗੇ 
“ਮਤਿ ਪੰਖੇਰੂ ਕਿਰਤੁ ਸਾਥਿ ਕਬ ਉਤਮ ਕਬ ਨੀਚ। ”” 
- ਮਾਝੁ ੧, ੨੧ਸ, ੧, ੨:੧ (148) 
ਹੋਰ ਰੂਪ: 





30 


ਉਤਮੁ - 
“ਹਰਿ ਹਰਿ ਉਤਮੁ ਨਾਮੁ ਹੈ ਜਿਨਿ ਸਿਰਿਆ ਸਭੁ ਕੋਇ ਜੀਉ। ? 
- ਸਿਰੀ ੪, ਵਣ ੧, ੧:੧ (81) 


“ਚਾਕਰੁ ਕਹੀਐ ਖਸਮ ਕਾ ਸਉਹੇ ਉਤਰ ਦੇਇ। ”” 
- ਰਾਮ ੫, ਓਅੰ ੪੫2੫ (936) 
ਹੋਰ ਰੂਪ: 


ਉਤਰੁ - 
“ਆਪੇ ਆਥੇ ਆਪੇ ਸਮਝੈ ਤਿਸੁ ਕਿਆ ਉਤਰੁ ਦੀਜੈ । ” 
- ਰਾਮ ੧, ਸਿਗੋ ੪:੩ (938) 
ਉਤਰਉ ---- (ਸੰ. ਪ੍ਰਾ) ਲੰਘਾਂ, ਦੂਜੇ ਪਾਸੇ ਪੁਜਾਂ; ਤਰਾਂ (ਭਾਵ) 
“ਅੰਧ ਕੂਪਿ ਮਾਇਆ ਮਨੁ ਗਾਡਿਆ ਕਿਉ ਕਰਿ ਉਤਰਉ ਪਾਰਿ ਸੁਆਮੀ। ” 
- ਰਾਮ ੧, ੨, ੧":੨ (876) 
ਹੋਰ ਰੂਪ: 
ਉਤਰਸਿ - 
“ਰਾਮ ਨਾਮ ਬਿਨੁ ਕੈਸੇ ਉਤਰਸਿ ਪਾਰਿ। ”” 
- ਗਉ ੫, ੧੬੬, ੩:੨ (199) 
ਉਤਰਹਿ - 
“ਨਾਮਿ ਰਤੇ ਭਉਜਲ ਉਤਰਹਿ ਪਾਰੇ। ? 
- ਗਉਂ ੩, ੩੩, ੨:੪ (161) 


“ਗੁਰਮੁਖਿ ਭਉਜਲੂ ਉਤਰਹੁ ਪਾਰਾ। ” 
- ਗਉ ੩, ਅਸ ੨, ੧":੨ (230) 


ਉਤਰਿ - 
“ਤੇਉ ਉਤਰਿ ਪਾਰਿ ਪਰੇ ਰਾਮ ਨਾਮ ਲੀਨੇ । ”” 


- ਧਨਾ ਕਬ, ੫, ੨੨ (692) 
ਉਤਰਿਓ - 
“ਮਹਾ ਸਾਗਰੁ ਨਹ ਵਿਆਧੈ ਖਿਨਹਿ ਉਤਰਿਓ ਤੀਰਿ। ? 
- ਮਾਰੂ ੫, ਅਸ ੩, ੨:੨ (1018) 
ਉਤਰਿਆ - 
“ਬਾਹ ਪਕੜਿ ਗੁਰਿ ਕਾਢਿਆ ਸੋਈ ਉਤਰਿਆ ਪਾਰਿ। ”” 
- ਸਿਰੀ ੫, ੭੬, ੩:੩ (44) 
ਉਤਰੀਆ - 
“ਸਿਮਰਤ ਨਾਮੁ ਭੈ ਪਾਰਿ ਉਤਰੀਆ। ?” 
- ਗਉ ੫, ੧੨੦, ੧":੨ (190) 
ਉਤਰੀਐ - 
“ਭਵ ਸਾਗਰੁ ਸੰਸਾਰੁ ਬਿਖੁ ਸੋ ਪਾਰਿ ਉਤਰੀਐ । ”” 
- ਗਉ ੫. ਵਾਰ ੧੧:੩ (320) 





31 


ਉਤਰੁ - 
“ਨਾਨਕ ਕਹਤ ਗਾਇ ਕਰੁਨਾਮੈ ਭਵ ਸਾਗਰ ਕੈ ਪਾਰਿ ਉਤਰੁ ਰੇ । ? 
- ਗਉਂ ੯, ੯, ੨:੨ (220) 
ਉਤਰੇ - 
“ਸਹਜੇ ਸਿਫਤੀ ਰਤਿਆ ਭਵਜਲੁ ਉਤਰੇ ਪਾਰਿ। ” 
- ਸਿਰੀ ੫, ੮੬, ੨:੩ (48) 


- ਆਸਾ ੧, ੨੩, ੩੨ (356) 


- ਗਉ ੫. ਸੁਖ ੧੯, ੭:੧ (289) 


- ਬਿਲਾ ੫, ੨੪, ੨੧ (890) 


- ਜਪੁ ੨੦੯੪ (4) 


“ਜਿਨ ਦੇਖੇ ਸਭ ਉਤਰਹਿ ਕਲਮਲ। ”” 


- ਮਾਝ ੫, ੪੯, ੪:੨ (108) 
“ਧੋਤੇ ਮੁਲਿ ਨ ਉਤਰਹਿ ਜੇ ਸਉ ਧੋਵਣ ਪਾਹਿ। ? 
੍‌ - ਮਾਝ ੧, ਵਾਰ ੨੪ਸ, ੧, ੧੨ (149) 
ਉਤਰਿ - 
“ਰਾਮ ਰੰਗੁ ਕਦੇ ਉਤਰਿ ਨ ਜਾਇ।” 
- ਗਉਂ ੫, ੧੪੧, ੧:੧ (194) 
ਉਤਰਿਆ - 
“ਕਾਮ ਕ੍ਰੋਧ ਕਾ ਉਤਰਿਆ ਰੰਗੁ । ”” 
- ਭੈਰ ੫, ੪੦, ੨੨ (1147) 
ਉਤਰੀ - 
“ਹਉਮੈ ਮੈਲੁ ਸਭ ਉਤਰੀ ਮੇਰੀ ਜਿੰਦੁੜੀਏ ਹਰਿ ਅੰਮ੍ਿਤਿ ਹਰਿ ਸਰਿ ਨਾਤੇ ਰਾਮ। ” 
- ਬਿਹਾ ੪, ੩, ੪:੩ (539) 
ਉਤਰੇ - 
“ਅੰਦਰਿ ਮੈਲੂ ਨ ਉਤਰੇ ਹਉਮੈ ਫਿਰਿ ਫਿਰਿ ਆਵੈ ਜਾਵੈ । ” 
- ਰਾਮ ੫, ਵਾਰ ੭ਸ, ੫, ੧:੩ (960) 
“ਬਿਨੁ ਗੁਰ ਮੈਲੂ ਨ ਉਤਰੈ ਬਿਨੁ ਹਰਿ ਕਿਉ ਘਰ ਵਾਸੁ । ” 
- ਸਿਰੀ ੧, ੧੨, ੪:੧ (18) 
2. ਪਾਰ ਲੰਘਣਾ, ਵੇਖੋ “ਉਤਰਉ? 





ਇਹ 


ਉਤਰਹਿ ---- ਮੁਕਨਾ, ਖਤਮ ਹੋਣਾ (ਭਾਵ) 
“ਰੋਗੁ ਜਾਇ ਤਾਂ ਉਤਰਹਿ ਦੂਖ। ” 


- ਭੈਰ ੫, ੪੫, ੩੨ (1149) 
ਹੋਰ ਰੂਪ: 
ਉਤਰਨਿ - 
“ਕਿਲਵਿਖ ਸਭੇ ਉਤਰਨਿ ਨੀਤ ਨੀਤ ਗੁਣ ਗਾਉ। ” 

- ਗੂਜ ੫, ਵਾਰ ੧੬ਸ, ੫, ੧:੧ (522) 

ਉਤਰਿ - 
“ਉਤਰਿ ਗਏ ਸਭ ਸੋਗ ਸੰਤਾਪੇ। ”” 

- ਮਾਝ ੫, ੩੬, ੪੨ (105) 


ਉਤਰਿਆ - 
“ਸੰਤਨ ਮੋ ਕਉ ਪੂੰਜੀ ਸਉਪੀ ਤਉ ਉਤਰਿਆ ਮਨ ਕਾ ਧੋਖਾ। ” 
੍‌ - ਸੋਰ ੫, ੧੯, ੩:੧ (614) 
ਉਤਰੀ - 
“ਮਿਟੇ ਵਿਸੂਰੇ ਉਤਰੀ ਚਿੰਤ। ” 
- ਗਉ ੫, ੧੨੨, ੨੨ (190) 
“ਦੇਖਿ ਸਰੂਪੁ ਪੂਰਨੁ ਭਈ ਆਸਾ ਦਰਸਨੁ ਭੇਟਤ ਉਤਰੀ ਭੁਖ । ”” 
- ਟੋਡੀ ੫, ੨੯, ੧੨ (717) 
ਉਤਰੇ - 
“ਜਨਮ ਜਨਮ ਕੇ ਕਿਲਵਿਖ ਦੁਖ ਉਤਰੇ ਹਰਿ ਹਰਿ ਨਾਮਿ ਸਮਾਇਆ। ” 
- ਆਸਾਂ ੪, ਛੰਤ ੧੦, ੩:੪ (445) 
ਉਤਰੈ - 


“ਸਤਿਗੁਰੁ ਭੇਟੇ ਤਾ ਉਤਰੈ ਪੀਰ। ? 
- ਆਸਾ ੩, ੪੨, ੩੨ (361) 


(1) ਥਲੇ ਉਤਰਨਾ 
“ਉਤਰਿ ਅਵਘਟਿ ਸਰਵਰਿ ਨਾਵੈ । ”? 
- ਆਸਾ ੧, ਅਸ ੧, ੧:੧ (411) 
“ਜਬ ਦੇਖਿਓ ਬੇੜਾ ਜਰਜਰਾ ਤਬ ਉਤਰਿ ਪਰਿਓ ਹਉ ਫਰਕਿ। ? 
- ਸਲੋ ਕਬ, ੬੭੧੨ (1368) 


“ਜਮ ਕਾਲੂ ਸਿਰਹੁ ਨ ਉਤਰੈ ਤ੍ਰਿਬਿਧਿ ਮਨਸਾ। ” 
- ਮਾਝ ੧, ਵਾਰ ੫੫ (140) 
(2) ਉਤਰ ਦਿਸ਼ਾ 
“ਉਤਰਿ ਦਖਿਣਹਿ ਪੁਬਿ ਅਰੁ ਪਸੂਮਿ ਜੈ ਜੈਕਾਰੁ ਜਪੰਥਿ ਨਰਾ। ” 
- ਸਵ ੩, ੧:੬ (1392) 
3. ਲੰਘਣਾ, ਪਾਰ ਹੋਣਾ; ਵੇਖੋ “ਉਤਰਉ ”। 
4. ਉਤਰਨਾ, ਲਹਿਣਾ; ਵੇਖੋ “ਉਤਰਸਿ `। 





ਇ 


“ਗੁਰੂ ਅਰਜੁਨੁ ਘਰਿ ਗੁਰ ਰਾਮਦਾਸ ਭਗਤ ਉਤਰਿ ਆਯਉ। ” 

- ਸਵ ੫, ਕਲ ੧:੨ (1407) 

ਉਤਰਿਆ --- ਵੇਖੋ “ਉਤਰਹਿ” ਠਹਿਰਿਆ, ਮੁਕਾਮ ਕੀਤਾ 

““ਪੂਛਹੁ ਬਿਦਰ ਦਾਸੀ ਸੁਤੈ ਕਿਸਨੁ ਉਤਰਿਆ ਘਰਿ ਜਿਸੁ ਜਾਇ। ” 

- ਸੂਹੀ ੪, ੮, ੧੨ (733) 
ਹੋਰ ਰੂਪ: 
ਉਤਰੀ - (ਘੇਰਾ ਪਾਈ ਬੈਠਾ ਹੈ) 
“ਅੰਤਰਿ ਬਿਖਿਆ ਉਤਰੀ ਘੇਰੇ । ” 

- ਆਸਾ ੫, ੮, ੩੨ (372) 


“ਤ੍ਰਿਖਾ ਨ ਉਤਰੈ ਸਾਂਤਿ ਨ ਆਵੈ ਬਿਨੁ ਦਰਸਨ ਸੰਤ ਪਿਆਰੇ ਜੀਉ। ” 

- ਮਾਝ ੫, ੮, ੧:੩ (96) 
“ਮੇਰੈ ਅੰਤਰਿ ਭੁਖ ਨ ਉਤਰੈ ਅੰਮਾਲੀ ਜੇ ਸਉ ਭੋਜਨ ਮੈ ਨੀਰੇ। ? 

- ਵਡ ੫, ੯, ੬:੧ (564) 
ਹੋਰ ਵੇਖੋ “ਉਤਰਿ” (1) 


ਹੋਰ ਰੂਪ: 
ਉਤਰਹਿ - 
“ਵਡਭਾਗੀ ਮੇਰਾ ਪ੍ਰਭੁ ਮਿਲੈ ਤਾਂ ਉਤਰਹਿ ਸਭਿ ਬਿਓਗ। ”” 
- ਮਾਝ ੫, ਬਾਰਾ ੯:੭ (135) 


ਉਤਰਿ - 
“ਉਤਰਿ ਜਾਇ ਤੇਰੇ ਮਨ ਕੀ ਪਿਆਸ। ”” 
- ਗਉਂ ੫, ੭੯, ੩:੧ (179) 


ਉਤਵਤਾਏ --- ਉਤ“ਵਤੇ (ਉਖੜ ਕੇ ਫਿਰੇ) ਉਖੜਿਆ ਹੋਇਆ, ਡਾਵਾਂਡੋਲ ਹੋਏ ਫਿਰਨਾ, ਬੌਂਦਲੇ 
ਫਿਰਨਾ 


“ਨਾ ਓਨ ਸਿਧਿ ਨ ਬੁਧਿ ਹੈ ਨ ਸੰਜਮੀ ਫਿਰਹਿ ਉਤਵਤਾਏ । ”” 
- ਆਸਾ ੩, ਅਸ ੩੨, ੫:੨ (427) 


(1) ਵੇਖੋ “ਉਤਰਉ , ਪਾਰਲੇ ਪਾਸੇ ਪੁਚਾਣਾ, ਲੰਘਾਣਾ, ਤਾਰਨਾ 
“'ਬਖਸਨਹਾਰ ਬਖਸਿ ਲੈ ਨਾਨਕ ਪਾਰਿ ਉਤਾਰ । ” 

- ਗਉਂ ੫, ਬਾਅ ੫੨ਸ:੨ (261) 
ਹੋਰ ਰੂਪ: 
ਉਤਾਰਨ - 
“ਹਰਿ ਨਾਮੁ ਬੋਹਿਥੁ ਬਡੋ ਕਲਿ ਮੈ ਭਵ ਸਾਗਰ ਪਾਰਿ ਉਤਾਰਨ ਕਉ। ”” 





34 


- ਸਵ ੪, ਮਥ ੨:੪ (1404) 
ਉਤਾਰਾ - 
“ਕਿਲ ਬਿਖ ਕਾਟੇ ਨਿਮਖ ਅਰਾਧਿਆ ਗੁਰਮੁਖਿ ਪਾਰਿ ਉਤਾਰਾ। ” 
- ਸੋਰ ੫, ੧੦, ੧:੨ (611) 
ਉਤਾਰਿ - 
“ਕਬਹੂੰ ਨ ਪਾਰ ਉਤਾਰਿ ਚਰਾਇਹੁ ਕੈਸੇ ਖਸਮ ਹਮਾਰੇ । ” 
- ਆਸਾ ਕਬ, ੨੬, ੨੨ (482) 
ਉਤਾਰਿਓ - 
“ਅਗਨਿ ਸਾਗਰੁ ਗੁਰਿ ਪਾਰਿ ਉਤਾਰਿਓ। ” 
- ਗਉਂ ੫, ੭੭, ੧":੨ (178) 
ਉਤਾਰਿਅਨੁ - 
“ਭਉਜਲੁ ਪਾਰਿ ਉਤਾਰਿਅਨੁ ਭਾਈ ਸਤਿਗੁਰ ਬੇੜੈ ਚਾੜਿ। ”” 
- ਸੋਰ ੩, ਅਸ ੨, ੨੨ (638) 


ਉਤਾਰਿਆ - 
“ਕਰਿ ਕਿਰਪਾ ਪਾਰਿ ਉਤਾਰਿਆ। ” 


- ਆਸਾ ੧, ਵਾਰ ੧੩:੫ (470) 
ਉਤਾਰੀ - 
“ਜਿ ਓਸੁ ਮਿਲੈ ਤਿਸੁ ਪਾਰਿ ਉਤਾਰੀ। ”” 
- ਗਉ ੪, ਵਾਰ ੩੩ਸ, ੩, ੧:੪ (317) 
ਉਤਾਰੁ - 
“ਸਤਿਗੁਰੁ ਭੈ ਕਾ ਬੋਹਿਥਾ ਨਦਰੀ ਪਾਰਿ ਉਤਾਰੁ । ? 
- ਸਿਰੀ ੧, ਅਸ ੧੦, ੪:੩ (59) 
ਉਤਾਰੇ - 
“ਅਗਨਿ ਸਾਗਰ ਗੁਰਿ ਪਾਰਿ ਉਤਾਰੇ । ” 
- ਗਉ ੫, ੧੨੫, ੨੨ (191) 
ਉਤਾਂਰੈ - 
“ਪਸੂ ਪਰੇਤ ਮੁਗਧ ਕਉ ਤਾਰੇ ਪਾਹਨ ਪਾਰਿ ਉਤਾਰੈ। ” 
- ਬਿਲਾ ੫, ੪, ੪:੩ (802) 
(2) ਲਾਹਣਾ, ਉਤਾਰਨਾ 
“ਜਾ ਕੀ ਦ੍ਰਿਸਟਿ ਅੰਮ੍ਰਿਤ ਧਾਰ ਕਾਲਖ ਖਨਿ ਉਤਾਰ ਤਿਮਰ ਅਗ੍ਰਾਨ ਜਾਹਿ ਦਰਸ 
ਦੁਆਰ। ” 
- ਸਵ ੨, ੨:੧ (1391) 
ਹੋਰ ਰੂਪ: 
ਉਤਾਰਈ - 
“ਲਗਾ ਰੰਗੁ ਅਪਾਰੁ ਕੋ ਨ ਉਤਾਰਈ। ” 
- ਸਲੋ ੫, ੬:੪ (1425) 
ਉਤਾਰਨ - (ਦੂਰ ਕਰਨ/ਲਾਹੁਣ ਲਈ) 
“ਬਾਣੀ ਮੰਤ੍ਰ ਮਹਾਪੁਰਖਨ ਕੀ ਮਨਹਿ ਉਤਾਰਨ ਮਾਨ ਕਉ। ” 
- ਸਾਰ ੫, ੨੦, ੨੧ (1208) 





ਇਕ 


ਉਤਾਰਿ - 
“ਸੁਹਾ ਵੇਸੁ ਸਭੁ ਉਤਾਰਿ ਧਰੇ ਗਲਿ ਪਹਿੰਰੈ ਖਿਮਾ ਸੀਗਾਰੁ । ” 
ਹੁ - ਸੂਹੀ ੩, ਵਾਰ ੪ਸ, ੩, ੧:੪ (786) 
ਉਤਾਰਿਆ - 
“-ਰਾਖਨਹਾਰੈ ਰਾਖਿਓ ਬਾਰਿਕੁ ਸਤਿਗੁਰਿ ਤਾਪੁ ਉਤਾਰਿਆ। ?” 
- ਸੋਰ ੫, ੪੦, ੧੨ (619) 
ਉਤਾਰੀ - 
“ਸੁਣਿ ਹਰਿ ਕਥਾ ਉਤਾਰੀ ਮੈਲੂ। ”” 
- ਗਉਂ ੫. ੭੭, ੧:੧ (178) 
ਉਤਾਰੀਅਨੂ - 
“ਮਲੁ ਕੂੜੀ ਨਾਮਿ ਉਤਾਰੀਅਨੁ ਜਪਿ ਨਾਮੁ ਹੋਆ ਸਚਿਆਰੁ। ” 
- ਰਾਮ ੩, ਵਾਰ ੯ਸ ੩, ੨:੮ (951) 


ਉਤਾਰੁ - 
“ਗੁਰਪਰਸਾਦੀ ਮੈਲੁ ਉਤਾਰੁ । ” 


- ਗਉ ੩, ਅਸ ੩, ੧":੨ (230) 
ਉਤਾਰੇ - 
“ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ। ” 
- ਆਸਾ ੧, ਵਾਰ ੧੮ਸ, ੧, ੧:੬ (472) 
ਉਤਾਰੈ - 
“ਜਨਮ ਜਨਮ ਕੀ ਮੈਲ ਉਤਾਰੈ ਬੰਧਨ ਕਾਟਿ ਹਰਿ ਸੰਗਿ ਮਿਲਾਇ। ”? 
- ਭੈਰ ੫, ੪੫, ੧":੨ (1149) 
(3) ਮਿਟਾਣਾ, ਦੂਰ ਕਰਨਾ 
“ਅੰਤਰ ਕੀ ਗਤਿ ਜਾਣੀਐ ਗੁਰ ਮਿਲੀਐ ਸੰਕ ਉਤਾਰਿ। ” 
- ਸਿਰੀ ੧, ੧੮, ੨੧ (21) 
ਹੋਰ ਰੂਪ: 
ਉਤਾਰਿਓ - 
“ਕੋਟਿ ਪਰਾਧ ਮਿਟੇ ਤੇਰੀ ਸੇਵਾ ਦਰਸਨਿ ਦੂਖੁ ਉਤਾਰਿਓ। ” 
- ਦੇਵ ੫, ੬, ੧:੧ (529) 
ਉਤਾਰਿਅਨੁ - 
“ਨਾਨਕ ਸਗਲੇ ਦੋਖ ਉਤਾਰਿਅਨੁ ਪਰ੍ਭੁ ਪਾਰਬ੍ਰਹਮ ਬਖਸਿੰਦੁ । ” 
- ਸਿਰੀ ੫, ੮੨, ੪੩ (46) 
ਉਤਾਰਿਆ - 
“ਮੇਰੈ ਗੁਰਿ ਮੋਰੋ ਸਹਸਾ ਉਤਾਰਿਆ। ”” 
- ਸਾਰ ੫, ੭੦, ੧:੧ (1218) 


- ਨਟ ੪, ਅਸ ੨. ੩੧ (981) 
4. ਲਾਹਣਾ, ਬਣਾਨਾ 
“ਸਾਂਗੁ ਉਤਾਰਿ ਥੰਮ੍ਰਿਓ ਪਾਸਾਰਾ। ” 





36 


- ਸੂਹੀ ੫, ੧, ੧੩ (736) 
ਹੋਰ ਰੂਪ: 
ਉਤਾਰਿਐ - 
“ਸੂਹਂਗਿ ਉਤਾਰਿਐ ਫਿਰਿ ਪਛੁਤਾਵੈ । ” 
- ਭੈਰ ੫, ੩੩, ੩੧੨ (1145) 
(5) ਲਾਹ ਕੇ ਵਖਰਾ ਕਰ ਦੇ 
“ਤੂ ਚਉ ਸਜਣ ਮੈਡਿਆ ਡੇਈ ਸਿਸੁ ਉਤਾਰਿ। ” 
- ਮਾਰੂ ੫, ਵਾਰ ੧ਸ, ੫, ੧:੧ (1094) 
ਹੋਰ ਰੂਪ: 


ਉਤਾਰੇ - 
“ਤਿਸੁ ਦਸਿ ਪਿਆਰੇ ਸਿਰੁ ਧਰੀ ਉਤਾਰੇ ਇਕ ਭੋਰੀ ਦਰਸਨੁ ਦੀਜੈ । ”” 
- ਜੈਤ ੫, ਛੰਤ ੧, ੧:੩ (703) 


ਉਤਾਰੀਆ --- ਜਾ ਉਤਾਰਨਾ/ਲਾਹਣਾ 


“ਤਿਤੁ ਦਰਿ ਜਾਇ ਉਤਾਰੀਆ ਗੁਰੁ ਦਿਸੈ ਸਾਵਧਾਨੁ । ? 
- ਮਾਰੂ ੩, ਵਾਰ ੨ਸ, ੪, ੩:੩ (1087) 


ਉਤਾਵਲਾ --- ਤੁਰਤ, ਛੇਤੀ 


“ਸਚਿ ਟਿਕੈ ਘਰਿ ਆਇ ਸਬਦਿ ਉਤਾਵਲਾ। ” 
- ਆਸਾ ੧, ਅਸ ੧੭, ੧੨ (420) 
ਹੋਰ ਰੂਪ: 
ਉਤਾਵਲੀ - (ਕਾਹਲੀ) 
“ਜੈਸੇ ਭਾਦਉ ਖੂੰਬਰਾਜੁ ਤੂ ਤਿਸ ਤੇ ਖਰੀ ਉਤਾਵਲੀ । ” 
- ਬਸੰ ਰਵਿ, ੧, ੧੨ (1196) 


ਉਪਰ 
“ਕੰਧੀ ਉਤੈ ਰੁਖੜਾ ਕਿਚਰਕੁ ਬੰਨੈ ਧੀਰੁ । ” 


- ਸਲੋ ਫਰ, ੯੬:੧ (1382) 
ਹੋਰ ਰੂਪ: 


ਉਤਾਹਿ - 
“ਲਖ ਚਉਰਾਸੀਹ ਮੇਦਨੀ ਘਟੈ ਨ ਵਧੈ ਉਤਾਹਿ। ”” 

- ਰਾਮ ੧, ਓਅੰ ੪੩੨ (936) 
(ਸੰ.) ਉਥਾਪਨਾ, ਪੁਟ ਦੇਣਾ, ਮੇਟਨਾ, ਨਾਸ ਕਰਨਾ 
“ਤਿਨਰ ਦੁਲੀਚੈ ਬਹਹਿ ਤਿਨਰ ਉਥਪਿ ਬਿਥਪਹਿ। ”” 

- ਸਵ ੩, ੧੧:੩ (1394) 

ਹੋਰ ਰੂਪ: 
ਉਥਾਪਦਾ - 
“ਖਿਨ ਮਹਿ ਥਾਪਿ ਉਥਾਪਦਾ ਤਿਸੁ ਬਿਨੁ ਨਹੀ ਕੋਈ। ” 





ਇਤ 


- ਜੈਤ ੫, ਵਾਰ ੧:੩ (706) 
ਉਥਾਪਿ - 
“ਅਨਿਕ ਜੁਗਤਿ ਰਚਿ ਥਾਪਿ ਉਥਾਪਿ। ? 
- ਗਉ ੫. ਸੁਖ ੧੪, ੬:੬ (282) 
ਉਥਾਪੇ - 
“ਖਿਨ ਮਹਿ ਥਾਪਿ ਉਥਾਪੇ ਕੁਦਰਤਿ ਸਭਿ ਕਰਤੇ ਕੇ ਕਾਰਨਾ । ” 
- ਰਾਮ ਪ., ਅਸ ੫. ੨੧ (915) 
ਉਥਾਪੈ - 
“ਆਪੇ ਹੀ ਸਭੁ ਆਪਿ ਹੈ ਪਿਆਰਾ ਆਪੇ ਥਾਪਿ ਉਥਾਪੈ। ” 
- ਸੋਰ ੪, ੩, ੧:੧ (605) 
(ਸੰ. ਪ੍ਰਾ.) ਸੁਤਿਆਂ ਪਿਆ ਛਾਤੀ ਤੇ ਬੋਝ ਮਹਿਸੂਸ ਕਰਨਾ ਤੇ ਬਰੜਾ ਉਠਣਾ, ਇਕ 
ਰੋਗ 
“ਰੇ ਜਨ ਉਥਾਰੈ ਦਬਿਓਹੁ ਸੁਤਿਆ ਗਈ ਵਿਹਾਇ। ” 
- ਸੋਰ ੪, ਵਾਰ ੨੩ਸ, ੩, ੧:੧ (651) 
(ਸੰ.) ਪ੍ਰਗਟ ਹੋਣਾ, ਉਪਰ ਆਉਣਾ 
“ਪੂਰੈ ਭਾਗਿ ਸਤਿਗੁਰੁ ਮਿਲੈ ਜਾ ਭਾਗੈ ਕਾ ਉਦਉ ਹੋਇ। ” 
- ਸਿਰੀ ੩, ੪੬, ੩:੧ (31) 
(ਸੰ.) ਪਾਣੀ, ਜਲ 
“ਆਠ ਪਹਰ ਉਦਕ ਇਸਨਾਨੀ। ? 
- ਆਸਾ ੫, ੯੦, ੧:੧ (393) 


- ਗਉ ਕਬ, ੧, ੧":੨ (323) 


- ਗਉਂ ੫, ੧੬੪, ੧:੧ (198) 
(ਸੰ.) ਸਮੁੰਦਰ (ਉਦ“ਧਿ= ਪਾਣੀ-ਰਖਣਾ) 
“ਉਦਧਿ ਗੁਰੁ ਗਹਿਰ ਗੰਭੀਰ ਬੇਅੰਤ ਹਰਿ ਨਾਮ ਨਗ ਹੀਰ ਮਣਿ ਮਿਲਤ ਲਿਵ 
ਲਾਈਐ। ”” 

- ਸਵ ੪, ਕਲ ੧੫:੨ (1401) 
ਸੰ.) ਯਤਨ, ਕੋਸ਼ਿਸ਼ 
“ਸਗਲ ਉਦਮ ਮਹਿ ਉਦਮੁ ਭਲਾ । ”” 

- ਗਉ ੫. ਸੁਖ ੩, ੮:੫ (266) 


ਹੋਰ ਰੂਪ: 
ਉਦਮਹ - 





268 


“ਕੁਟੰਬ ਜਤਨ ਕਰਣੰ ਮਾਇਆ ਅਨੇਕ ਉਦਮਹ। ” 
- ਜੈਤ ੫, ਵਾਰ ੪ਸ, ੫, ੧:੧ (706) 
ਉਦਮੁ - 
“ਉਦਮੁ ਕਰਿ ਹਰਿ ਜਾਪਣਾ ਵਡਭਾਗੀ ਧਨੁ ਖਾਟਿ। ” 
- ਸਿਰੀ ੫, ੮੭, ੧੧ (48) 
ਉਦਿਮ - 
“ਭਾਗ ਉਦਿਮ ਲਬਧ੍ਰੰ ਮਾਇਆ ਨਾਨਕ ਸਾਧ ਸੰਗਿ ਖਲ ਪੰਡਿਤਹ। ”” 
- ਸਸ ੫, ੩੧੩ (1356) 
(ਸੰ.) ਮਸਤ, ਮਤਵਾਲਾ 
“ਮਾਇਆ ਮਦ ਚਾਖਿ ਭਏ ਉਦਮਾਤੇ ਹਰਿ ਹਰਿ ਕਬਹੁ ਨ ਗਾਏ ।”” 
- ਮਾਰੂ ੫, ੩, ੨:੨ (999) 
ਹੋਰ ਰੂਪ: 


“ਮਨ ਖੁਟਹਰ ਤੇਰਾ ਨਹੀ ਬਿਸਾਸੁ ਤੂ ਮਹਾ ਉਦਮਾਦਾ। ” 
- ਬਿਲਾ ੫, ੫੮, ੧:੧ (815) 


- ਗਉ ੫. ਥਿਤੀ ੯:੫ (298) 


“ਨਰਕ ਉਦਰ ਭੁਮੰਤ ਜਲਤੋ ਜਮਹਿ ਕੀਨੀ ਸਾਰ। ”” 
- ਸਾਰ ੫, ੧੨੯, ੧੨ (1229) 


ਉਦਰੁ - 
“ਐ ਜੀ ਬਹੁਤੇ ਭੇਖ ਕਰਹਿ ਭਿਖਿਆ ਕਉ ਕੇਤੇ ਉਦਰੁ ਭਰਨ ਕੈ ਤਾਈ। ” 
- ਗੂਜ ੧, ਅਸ ੩, ੨:੧ (504) 


ਉਦਰੈ_- 
“ਉਦਰੈ ਕਾਰਣਿ ਆਪਣੇ ਬਹਲੇ ਭੇਖ ਕਰੇਨਿ। ”” 
- ਰਾਮ ੩. ਵਾਰ ੬ਸ, ੩, ੨੨ (949) 

(2) ਗਰਭ 
“ਜਨਨੀ ਕੇਰੇ ਉਦਰ ਉਦਕ ਮਹਿ ਪਿੰਡੁ ਕੀਆ ਦਸ ਦੁਆਰਾ। ”” 

- ਆਸਾ ਧੰਨਾ, ੩, ੧੧ (488) 
“ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹਰਿ ਪਾਇਆ ਉਦਰ ਮੰਝਾਰਿ। ? 

- ਸਿਰੀ ੪, ਪਹ, ੩, ੧:੧ (76) 
ਹੋਰ ਰੂਪ: 
ਉਦਰਿ - 
“ਦਸ ਮਾਸ ਮਾਤਾ ਉਦਰਿ ਰਾਖਿਆ ਬਹੁਰਿ ਲਾਗੀ ਮਾਇਆ। ” 

- ਆਸਾ ਕਬ, ੨੩, ੧੨ (481) 





ਇਹ 


ਉਦੰਰੈ - 
“ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਧਰਿ ਪਾਇਤਾ ਉਦਰੈ ਮਾਹਿ। ? 
- ਸਿਰੀ ੫, ਪਹ ੪, ੧੧ (77) 
ਉਦਵਿਅਉ -- ਵੇਖੋ “ਉਦਉ ”, ਪੁਗਟ ਹੋਇਆ 
“ਆਸੰਭਉ ਉਦਵਿਅਉ ਪੁਰਖੁ ਪੂਰਨ ਬਿਧਾਤਉ । ” 
- ਸਵ ੫, ਕਲ ੫:੪ (1407) 
(ਸੰ.) (1) ਉਪਰਾਮ, (ਚਿੰਤਾਤੁਰ) 
“ਅਸੰਖ ਜੋਗ ਮਨਿ ਰਹਹਿ ਉਦਾਸ। ” 
- ਜਪੁ ੧, ੧੭੯੪ (4) 
ਹੋਰ ਰੂਪ: 
ਉਦਾਸਿ - 
“ਓਥੈ ਸਚੁ ਵਰਤਦਾ ਕੂੜਿਆਰਾ ਚਿਤ ਉਦਾਸਿ। ” 
- ਗਉ ੪, ਵਾਰ ੨੬:੨ (314) 
ਉਦਾਸੀ - 
“ਹਉ ਫਿਰਉ ਉਦਾਸੀ ਮੈ ਇਕੁ ਰਤਨੁ ਦਸਾਇਆ। ” 
- ਬਿਲਾ ੫, ੧, ੪:੧ (801) 


ਉਦਾਸੁ - 
“ਹਰਿ ਸੇਤੀ ਮਨੁ ਰਵਿ ਰਹਿਆ ਘਰ ਹੀ ਮਾਹਿ ਉਦਾਸੁ । ” 


- ਸਿਰੀ ੩, ੩੪, ੪:੨ (26) 
“ਕਹਿ ਕਬੀਰ ਹਉ ਭਇਆ ਉਦਾਸੁ। ਤੀਰਥੁ ਬਡਾ ਕਿ ਹਰਿ ਕਾ ਦਾਸੁ।” 
- ਗਉ ਕਬ, ਅਸ ੪੨, ੩:੧੧;੨ (331) 
ਉਦਾਸੇ - 
“ਹਉ ਹਰਿ ਬਾਝੁ ਉਡੀਣੀਆ ਮੇਰੀ ਜਿੰਦੁੜੀਏ ਜਿਉ ਜਲ ਬਿਨੁ ਕਮਲ ਉਦਾਸੇ 
ਰਾਮ। ” 
- ਬਿਹਾ ੪, ਛੰਤ ੧, ੪:੨ (538) 
ਉਦਾਸੇਰਾ - 
“ਸਿੰਡੀ ਵਾਜੈ ਨਿਤ ਉਦਾਸੇਰਾ। ? 
- ਰਾਮ ੫, ੧੩, ੩:੨ (886) 
(2) ਨਿਰਲੇਪ, ਨਿਰਾਲਾ, ਨਿਰਮੋਹ 
“ਸਭ ਕੈ ਮਧਿ ਸਗਲ ਤੇ ਉਦਾਸ। ”” 
- ਗਉਂ ੫. ਸੁਖ ੨੪, ੬:੬ (296) 
ਹੋਰ ਰੂਪ: 
ਉਦਾਸਾ - 
“ਸਤਗੁਰੁ ਸੇਵਿ ਮੋਹੁ ਪਰਜਲੈ ਘਰ ਹੀ ਮਾਹਿ ਉਦਾਸਾ। ” 
- ਸਿਰੀ ੩, ੪੧, ੧":੨ (29) 


ਉਦਾਸੀ - 
““ਗਿਰਹੀ ਮਹਿ ਸਦਾ ਹਰਿਜਨ ਉਦਾਸੀ ਗਿਆਨ ਤਤ ਬੀਚਾਰੀ । ” 
- ਸੋਰ ੩, ੧, ੨੨ (599) 





40 


ਉਦਾਸੁ - 
“ਸਗਲ ਸੰਗਿ ਆਤਮ ਉਦਾਸੁ । ? 
- ਗਉ ੫. ਸੁਖ ੯, ੬:੯ (275) 
(3) ਸੰਨਿਆਸ, ਉਦਾਸੀਪੁਨਾ, ਉਪਰਾਮਤਾ 
“ਗਿਰਸਤ ਮਹਿ ਚਿੰਤ ਉਦਾਸ ਅਹੰਕਾਰ । ”” 
- ਆਸਾ ੫. ੫੮, ੩੧ (385) 
ਹੋਰ ਰੂਪ: 
ਉਦਾਸਿ - 
“ਉਦਾਸੀ ਉਦਾਸਿ ਰਾਤਾ। ” 
- ਸਿਰੀ ੫, ਅਸ ੨੭, ੩੩ (71) 
“ਭਾਣੈ ਤਖਤਿ ਵਡਾਈਆ ਭਾਣੈ ਭੀਖ ਉਦਾਸਿ ਜੀਉ। ” 
- ਸੂਹੀ ੧, ਕੁਚ ੨:੩ (762) 


ਉਦਾਸੀ - 
“ਮਨਮੁਖੁ ਮੋਹਿ ਵਿਆਪਿਆ ਬੈਰਾਗੁ ਉਦਾਸੀ ਨ ਹੋਇ।” 
- ਸਿਰੀ ੩, ੪੧, ੧:੧ (29) 
“ਕਰਿ ਅਪੁਨੀ ਦਾਸੀ ਮਿਟੀ ਉਦਾਸੀ ਹਰਿ ਮੰਦਰਿ ਥਿਤਿ ਪਾਈ। ” 
- ਸੂਹੀ ੫, ਛੱਤ ੮, ੨:੩ (782) 


ਉਦਾਸੁ - 
“ਸੋ ਉਦਾਸੀ ਜਿ ਪਾਲੇ ਉਦਾਸੁ । ? 
- ਰਾਮ ੩, ਵਾਰ ੧੨ਸ, ੧, ੪:੧ (952) 
(4) ਉਦਾਸੀ, ਤਿਆਗੀ, ਸੰਨਿਆਸੀ 
“ਰਵਿਦਾਸ ਦਾਸ ਉਦਾਸ ਤਜੁ ਭੂਮੁ ਤਪਨ ਤਪੁ ਗੁਰ ਗਿਆਨ। ”” 
- ਆਸਾ ਰਵਿ, ੧, ੪:੧ (486) 
“ਕਹੁ ਨਾਨਕ ਗੁਰ ਪੂਰਾ ਭੇਟਿਆ ਪਰਵਾਣੁ ਗਿਰਸਤ ਉਦਾਸ। ”” 
- ਗੂਜ ੫, ੫, ੪:੨ (496) 
ਹੋਰ ਰੂਪ: 
ਉਦਾਸਾ - 
“ਨਾਨਕ ਨਾਮੁ ਵਸਿਆ ਜਿਸੁ ਅੰਤਰਿ ਪਰਵਾਣੁ ਗਿਰਸਤ ਉਦਾਸਾ ਜੀਉ। ”? 
- ਮਾਝ ੫, ੪੭, ੪੨੩ (108) 
“ਬਿਰਥਾ ਜਨਮੁ ਗਵਾਇ ਨ ਗਿਰਹੀ ਨ ਉਦਾਸਾ। ” 
- ਮਾਝ ੧, ਵਾਰ ੫:੪ (140) 


ਉਦਾਸਾਏ - 
“ਬਨ ਮਹਿ ਪੇਖਿਓ ਤ੍ਰਿਣ ਮਹਿ ਪੇਖਿਓ ਗ੍ਰਿਹਿ ਪੇਖਿਓ ਉਦਾਸਾਏ। ” 
- ਭੈਰ ੫, ੧੫, ੧੧ (1139) 


ਉਦਾਸੀ - 
“ਉਦਾਸੀ ਉਦਾਸਿ ਰਾਤਾ। ” 

- ਸਿਰੀ ੫, ਅਸ ੨੭, ੩੩ (71) 
“ਕਉਣ ਸੁ ਗਿਰਹੀ ਕਉਣੁ ਉਦਾਸੀ ਕਉਣੁ ਸੁ ਕੀਮਤਿ ਪਾਏ ਜੀਉ। ” 

- ਮਾਝ ੫, ਅਸ ੩੬, ੧:੩ (131) 





41 


ਉਦਾਸੁ - 
“ਮਹਾ ਉਦਾਸੁ ਤਪੀਸਰੁ ਥੀਵੈ । ” 
- ਗਉਂ ੫. ਸੁਖ ੩, ੨:੨ (265) 


ਉਦਾਸੇ 
“ਥਿਰੁ ਨ ਰਹਹਿ ਜੈਸੇ ਭਵਹਿ ਉਦਾਸੇ । ? 


- ਆਸਾ ੧, ੩੪, ੧੨ (359) 


(ਸੰ.) ਦਾਤਾ, ਸੁਖੀ, ਦਾਨੀ ਖੁਲ੍ਹੇ ਦਿਲ ਵਾਲਾ 
“ਤੁਮ ਧਨ ਧਨੀ ਉਦਾਰ ਤਿਆਗੀ ਸੁਵਨਨ ਸੁਨੀਅਤੁ ਸੁਜਸੁ ਤੁਮਾਰ। ” 

- ਬਿਲਾ ਕਬ, ੭, ੧੧ (856) 
ਹੋਰ ਰੂਪ: 
ਉਦਾਰਉ - 
“ਉਦਾਰਉ ਚਿਤ ਦਾਰਿਦ ਹਰਨ ਪਿਖੰਤਿਹ ਕਲਮਲ ਤਰ ਸਨ । ? 

- ਸਵ ੨, ੭੫ (1392) 

ਉਦਾਰੁ 


“ਸਬਦ ਸਾਰੁ ਹਰਿ ਸਮ ਉਦਾਰੁ ਅਹੰਮੇਵ ਨਿਵਾਰਣੁ । ? 
- ਸਵ ੫, ੭੨ (1407) 


(ਸੰ.) (1) ਉਜਾੜ, ਬਨ, ਜੰਗਲ 
“ਬਾਸ ਬਾਸਰੀ ਏਕੈ ਸੁਆਮੀ ਉਦਿਆਨ ਦ੍ਰਿਸਟਾਗਿਓ। ” 
- ਗਉ ੫, ੧੬੦", ੨੧ (215) 
“ਕਾਹੂ ਉਦਿਆਨ ਭੁਮਤ ਪਛੁਤਾਪੈ। ” 
- ਗਉਂ ੫. ਬਾਅ ੧੭੬ (253) 
ਹੋਰ ਰੂਪ: 
ਉਦਿਆਨਦ - 
“ਜਹਾ ਸੁਵਨ ਹਰਿ ਕਥਾ ਨ ਸੁਨੀਐ ਤਹ ਮਹਾ ਭਇਆਨ ਉਦਿਆਨਦ। ”? 
- ਸਾਰ ੫, ੭, ੨੧੧ (1204) 
ਉਦਿਆਨਾ - 
“ਘਟ ਹੀ ਮਾਹਿ ਨਿਰੰਜਨੁ ਤੇਰੈ ਤੈ ਖੋਜਤ ਉਦਿਆਨਾ। ”” 
- ਸੋਰ ੯, ੩, ੨੧੨ (632) 
ਉਦਿਆਨੇ - 
““ਹਾਟੀ ਬਾਟੀ ਰਹਹਿ ਨਿਰਾਲੇ ਰੂਖਿ ਬਿਰਖਿ ਉਦਿਆਨੇ । ” 
- ਰਾਮ ੧, ਸਿਗੋ ੭:੧ (938) 
ਉਦਿਆਨੈ - 
“ਮਨੁ ਕੁੰਚਰੁ ਕਾਇਆ ਉਦਿਆਨੈ । ”” 
- ਗਉ ੧, ਅਸ ੨, ੧:੧ (221) 
ਉਦਿਆਨੀ --- ਜੰਗਲ ਦਾ ਨਿਵਾਸੀ 
“ਸੋਮਪਾਕ ਅਪਰਸ ਉਦਿਆਨੀ। ? 
- ਗਉ ੫. ਬਾਅ ੧੬:੪ (253) 





42 


(ਸੰ.) (1) ਸੂਰਜ ਦਾ ਪ੍ਰਗਟ ਹੋਣਾ 
“ਕਹਿ ਕਬੀਰ ਮਨਿ ਭਇਆ ਪ੍ਰਗਾਸਾ ਉਦੈ ਭਾਨੁ ਜਬ ਚੀਨਾ। ? 

- ਗਉ ਕਬ, ੪੩, ੨:੨ (332) 
(2) ਪ੍ਰਗਟ ਹੋਏ 
“ਜਬ ਲਉ ਨਹੀ ਭਾਗ ਲਿਲਾਰ ਉਦੈ ਤਬ ਲਉ ਭੂਮਤੇ ਫਿਰਦੇ ਬਹੁ ਧਾਯਉ। ” 

- ਸਵ ੫. ਮਥੁ ੬:੧ (1409) 

(3) ਤਰਕੀ, ਵਿਧੀ 
“ਉਦੈ ਅਸਤ ਕੀ ਮਨ ਬੁਧਿ ਨਾਸੀ ਤਉ ਸਦਾ ਸਹਜਿ ਲਿਵ ਲੀਣਾ। ” 

- ਆਸਾ ਕਬ, ੧, ੩੨ (475) 


(1) ਸਾਹ ਚੜ੍ਹਿਆ ਰਹਿਣਾ, ਫੁਰਤੀ ਨਾਲ ਕੰਮ ਕਰਨਾ (ਸ਼ਬਦਾਰਥ) 
(2) ਹੰਕਾਰੀ ਸ਼ਾਹ (ਸ੍ਹੀ ਗੁਰੂ ਗ੍ਰੰਥ ਕੋਸ਼) 
(3) ਉਤਸ਼ਾਹ (ਮਹਾਨ ਕੋਸ਼/ਪ੍ਰੋ. ਸਾਹਿਬ ਸਿੰਘ) 
(4) ਨਵਾਂ ਬਣਿਆ ਸ਼ਾਹ 
“ਉਦੋਸਾਹੈ ਕਿਆ ਨੀਸਾਨੀ ਤੋਟਿ ਨ ਆਵੈ ਅੰਨੀ। ? 
- ਸਲੋ ੧, ੨੯੧ (1412) 
(1) ਹਫੜਾ ਦਫੜੀ (ਸ਼ਬਦਾਰਥ) 
(2) ਪਾਤਸ਼ਾਹੀ (ਸ੍ਹੀ ਗੁਰੂ ਗੁੰਥ ਕੋਸ਼) 
(3) ਪ੍ਰ੍ਭੁਤਾ (ਮਹਾਨ ਕੋਸ਼) 
(4) ਉਦਾਸੀ, ਉਪਰਾਮਤਾ, ਲਾਪਰਵਾਹੀ 
“ਉਢੋਸੀਅ ਘਰੇ ਹੀ ਵੁਠੀ ਕੁੜਿਈਂ' ਰੰਨੀ ਧੰਮੀ। ” 
- ਸਲੋ ੧, ੨੯੨ (1412) 


“ਭਾਵੀ ਉਦੋਤ ਕਰਣ ਹਰਿ ਰਮਣੰ ਸੰਜੋਗ ਪੂਰਨਹ। ”” 
- ਜੈਤ ੫, ਵਾਰ ੧੫ਸ, ੫, ੧:੧ (709) 


ਹੋਰ ਰੂਪ: 
ਉਦੋਤੁ - 
“ਗਹਿ ਭੁਜਾ ਲੀਨੀ ਦਾਸਿ ਕੀਨੀ ਅੰਕੁਰਿ ਉਦੋਤੁ ਜਣਾਇਆ। ”” 
- ਬਿਲਾ ੫, ਛੰਤ ੨, ੩:੩ (846) 


“ਅਸਤੁ ਉਦੋਤੁ ਭਇਆ ਉਠਿ ਚਲੇ ਜਿਉ ਜਿਉ ਅਉਧ ਵਿਹਾਣੀਆ। ” 
- ਮਾਰੂ ੫, ਅਸ ੮, ੧:੩ (1019) 
““ਉਦੌਤੁ ਭਇਓ ਪੂਰਨ ਭਾਵੀ ਕੋ ਭੇਟੇ ਸੰਤ ਸਹਾਈ। ” 
- ਮਲਾ ੫, ੧੦, ੧੨ (1268) 
(2) ਪ੍ਰਕਾਸ਼, ਚਮਤਕਾਰ; ਵੇਖੋ “ਉਦੋਤ? 
(ਸੰ.) (1) ਉਧਾਰ ਕਰਨਾ/ ਹੋਣਾ, ਮੁਕਤ ਕਰਨਾ/ਹੋਣਾ, ਨਿਸਤਾਰਾ ਕਰਨਾ/ਹੋਣਾ 


“ਜਾ ਕੈ ਸਿਮਰਨਿ ਕੁਲਹ ਉਧਰ। ”” 
- ਮਾਲੀ ੪, ੨, ੧੪ (986) 





43 


ਹੋਰ ਰੂਪ: 
ਉਧਰਸਿ - 
“ਨਾਮੁ ਜਪੈ ਨਾਨਕੁ ਦਾਸੁ ਤੁਮਰੋ ਉਧਰਸਿ ਆਖੀ ਫੋਰ। ? 
- ਗੂਜ ੫, ੨੦, ੨੨ (500) 


ਉਧਰਣੰ - 
“ਸਿਮਰਣੰ ਗੋਬਿੰਦ ਨਾਮੰ ਉਧਰਣੰ ਕੁਲ ਸਮੂਹਣਹ। ”” 


- ਗਾਥਾ ੫, ੨੧੧ (1361) 
ਉਧਰਣ - 
“ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ। ” 
- ਤੁਖਾ ੪, ਛੰਤ ੪, ੨:੫ (1116) 
ਉਧਰਣਹ - 
“ਸੁਭ ਬਚਨ ਰਮਣੰ ਗਵਣੰ ਸਾਧ ਸੰਗੇਣ ਉਧਰਣਹ। ” 
- ਗਾਥਾ ੫, ੧੯੧ (1361) 
ਉਧਰੰਤ - 
“ਦੁਰਲਭ ਦੇਹ ਉਧਰੰਤ ਸਾਧ ਸਰਣ ਨਾਨਕ। ”” 
- ਸਸ ੫, ੪੪ (1354) 
ਉਧਰਤ - 
“ਦਰਸਨੁ ਪੇਖਤ ਉਧਰਤ ਸ੍ਿਸਟਿ। ” 
- ਗਉ ੫. ਸੁਖ ੨੨, ੮:੨ (293) 
ਉਧਰਤੇ - 
“ਪਤਿਤ ਪਾਵਨ ਬਿਰਦੁ ਸੁਆਮੀ ਉਧਰਤੇ ਹਰਿ ਧਿਆਇ। ”” 
- ਕਾਨ ੫, ੪੧, ੧":੨ (1306) 
ਉਧਰਨ - 
“ਹਰਿ ਚਰਨ ਕਾਰਨ ਕਰਨ ਸੁਆਮੀ ਪਤਿਤ ਉਧਰਨ ਹਰਿ ਹਰੇ । ” 
- ਆਸਾ ੫. ਛੰਤ ੬, ੩:੩ (456) 
ਉਧਾਰਿਆ - 
“ਕਲਿਜੁਗੁ ਉਧਾਰਿਆ ਗੁਰਦੇਵ। ” 
- ਆਸਾ ੫, ਛੰਤ ੧੪੦, ੧":੧ (406) 
ਉਧਾਰੀ - 
“ਮਾਨੁ ਅਭਿਮਾਨੁ ਮੋਹੁ ਤਜਿ ਨਾਨਕ ਸੰਤਹ ਸੰਗਿ ਉਧਾਰੀ। ” 
- ਕੇਦਾ ੫, ੫, ੨੧੨ (1120) 
ਉਧਾਰੁ - 
“ਜਿਨਿ ਤੂੰ ਸਾਜਿ ਸਵਾਰਿਆ ਹਰਿ ਸਿਮਰਿ ਹੋਇ ਉਧਾਰੁ । ” 
- ਸਿਰੀ ੫, ੯੫, ੧੨ (51) 
(2) ਪਾਰ ਕਰਨਾ, ਤਾਰ ਦੇਣਾ 
“ਤਿਨ ਭਉ ਨਿਵਾਰਿ ਅਨਭੈ ਪਦੁ ਦੀਨਾ ਸਬਦ ਮਾਤ ਤੇ ਉਧਰ ਧਰੇ । ” 
- ਸਵ ੪, ਕਲ ੨:੩ (1396) 
ਹੋਰ ਰੂਪ: 
ਉਧਰਸਿ - 





44 


“ਨਾਨਕ ਉਧਰਸਿ ਤਿਸੁ ਜਨ ਕੀ ਧੂਰਿ। ” 
- ਪ੍ਰਭਾ ੫, ੧੦, ੪:੪ (1340) 
ਉਧਰਹਿ - 
“ਉਧਰਹਿ ਆਪਿ ਤਰੈ ਸੰਸਾਰੁ। ” 
- ਗਉਂ ੫, ੯੭, ੩:੧ (185) 


ਉਧਰਹੁ - 
“ਮਹਾ ਬਿਖਮ ਸਾਗਰੁ ਅਤਿ ਭਾਰੀ ਉਧਰਹੁ ਸਾਧੂ ਸੰਗਿ ਰਵਾਲਾ। ”” 
- ਬਿਲਾ ੫, ੨੨, ੧":੨ (808) 


€) 


ਉਧਰਣ - 
“ਮਤੇ ਸਮੇਵ ਚਰਣੰ ਉਧਰਣੰ ਭੈ ਦੁਤਰਹ । ? 


- ਸਸ ੫, ੬੭੧ (1360) 


ਉਧਰਣ - 
“ਤੁਧੁ ਅਪੜਿ ਕੋਇ ਨ ਸਕੈ ਤੂ ਅਬਿਨਾਸੀ ਜਗ ਉਧਰਣ। ” 
- ਮਾਰੂ ੫, ਵਾਰ ੨:੪ (1095) 


ਉਧਰਤੇ - 
“ਸਤਸੰਗਿ ਹਰਿ ਚਰਨ ਬੋਹਿਥ ਉਧਰਤੇ ਲੈ ਮੋਰ। ? 

- ਕੇਦਾ ੫, ੧੦, ੧੨ (1121) 
ਉਧਰਾ - 
“ਗੁਰਦੇਵ ਆਦਿ ਜੁਗਾਦਿ ਜੁਗੁ ਜੁਗੁ ਗੁਰਦੇਵ ਮੰਤੁ ਹਰਿ ਜਪਿ ਉਧਰਾ। ”? 

- ਗਉ ੫. ਬਾਅ ੧ਸ:? (250) 
ਉਧਰਿਓ - 
“ਓਹੁ ਢੋਵੈ ਢੋਰ ਹਾਥਿ ਚਮੁ ਚਮਰੇ ਹਰਿ ਉਧਰਿਓ ਪਰਿਓ ਸਰਨਾ। ” 

- ਬਿਲਾ ੪, ੧, ੩:੨ (799) 

ਉਧਾਰਿਆ - 
“ਭਗਤਿ ਵਛਲੁ ਤੇਰਾ ਬਿਰਦੁ ਹਰਿ ਪਤਿਤ ਉਧਾਰਿਆ। ” 

- ਜੈਤ ੫, ਵਾਰ ੧੬:੩ (709) 


- ਆਸਾ ੫, ੨੮. ੧੯੧ (377) 
- ਗਉ ੫, ੧੪੭, ੪:੨ (195) 
- ਮਾਝ ੫, ੨੯, ੩:੨ (103) 
“ਜਜੀਹ ਭਣਿਜੋ ਉਤਮ ਸਲੋਕ ਉਧਰਣੰ ਨੈਨ ਨੰਦਨੀ। ? 


- ਸਸ ੫, ੩੨, (1356) 
ਹੋਰ ਰੂਪ: 





45 


ਉਧਰਣ - 
“ਅਗਮ ਨਿਗੰਮ ਉਧਰਣ ਜਰਾ ਜੰਮਿਹਿ ਆਰੋਅਹ। ” 
- ਸਵ ੪, ਬਲ ੨੧੪ (1406) 

ਉਧਰਿ - 
“ਸੰਸਾਰ ਕੂਪ ਤੇ ਉਧਰਿ ਲੈ ਪਿਆਰੇ ਨਾਨਕ ਹਰਿ ਸਰਣਾਇ। ” 

- ਆਸਾ ੫, ਬਿਹ ੩, ੮:੧ (432) 
ਉਧਰਿਆ - 
“ਭਗਤ ਜਨਾ ਲੇ ਉਧਰਿਆ ਪਾਰਿ। ”” 


ਉਧਰਿਓ - 
“ਕਹਤ ਕਬੀਰੁ ਸਗਲ ਪਾਪ ਖੰਡਨੁ ਸੰਤਹ ਲੈ ਉਧਰਿਓ। ”” 
- ਬਿਲਾ ਕਬ, ੪, ੪:੨ (856) 


- ਭੈਰ ਨਾਮ, ੧੦, ੨੭੧ (1166) 


ਉਧਾਰਿਆ - 
“ਜੋ ਗੁਰ ਮੇਲਿ ਉਧਾਰਿਆ ਪਿਆਰੇ ਤਿਨ ਧੁਰੇ ਪਿਆ ਸੰਜੋਗੁ । ” 

- ਸੋਰ ੫, ਅਸ ੨, ੩:੪ (841) 
ਉਧਾਰੀ - 
“ਜਹ ਮੁਸਕਲ ਹੋਵੈ ਅਤਿ ਭਾਰੀ ਹਰਿ ਕੋ ਨਾਮੁ ਖਿਨ ਮਾਹਿ ਉਧਾਰੀ। ? 

- ਗਉ ੫. ਸੁਖ ੨, ੧:੫;੬ (264) 

ਉਧਾਰੀਅਲੇ - 
“ਕਰ ਧਰੇ ਚਕ ਬੈਕੁੰਠ ਤੇ ਆਏ ਗਜ ਹਸਤੀ ਕੇ ਪ੍ਰਾਨ ਉਧਾਰੀਅਲੇ। ” 

- ਮਾਲੀ ਨਾਮ, ੨, ੧:੧ (988) 


ਉਧਾਰੇ - 
“ਪ੍ਰਹਲਾਦ ਉਧਾਰੇ ਕਿਰਪਾ ਧਾਰੀ। ” 


- ਗਉ ੧, ਅਸ ੯, ੪:੩ (224) 


ਤਾਰਣਹਾਰ, ਪਾਰ ਕਰਨ ਵਾਲਾ 
“ਆਪਿ ਤਰੈ ਕੁਲ ਉਧਰਣਹਾਰ । ” 
- ਆਸਾ ੩, ੪੪, ੩:੪ (362) 
ਪਾਰ ਕਰਨ ਵਾਲਾ 
“ਦੀਨਾ ਨਾਥ ਪ੍ਰਾਨਪਤਿ ਪੂਰਨ ਭਵਜਲ ਉਧਰਨਹਾਰਾ। ”” 
- ਦੇਵ ੫, ੨੦, ੧੨ (532) 
ਤਰਨ ਯੋਗ, ਤਰਨ ਹਾਰ 
“ਸੰਤ ਸਰਨਿ ਜੋ ਜਨੁ ਪਰੈ ਸੋ ਜਨੁ ਉਧਰਨਹਾਰੁ । ? 
- ਗਉ ੫. ਸੁਖ ੧੩:੧ (279) 
ਤਰਨਯੋਗ, ਤਰਨ ਵਾਲੇ 
“ਲਾਇ ਲਏ ਲੜਿ ਦਾਸ ਜਨ ਅਪੁਨੇ ਉਧਰੇ ਉਧਰਨਹਾਰੇ । ” 
- ਜੈਤ ੫, ੧੧, ੨੧ (702) 





46 


“ਉਨ ਸੰਤਨ ਕੈ ਮੇਰਾ ਮਨੁ ਕੁਰਬਾਨੇ । ? 
- ਮਾਝ ੫. ੨੦, ੪੯੧ (100) 


“ਮੇਲੀ ਅਪਨੇ ਉਨਿ ਲੇ ਬਾਂਧੇ। ” 


- ਆਸਾ ੫, ੮੭, ੩:੩ (392) 


ਉਨ੍‌ 
““ਲੈਤ ਦੇਤ ਉਨ ਮੂਕਰਿ ਪਰਨਾ। ” 


- ਆਸਾ ੫, ੮, ੧੨ (372) 
“ਹਮ ਛੂਟੇ ਅਬ ਉਨ੍ਹਾਂ ਤੇ ਓਇ ਰਮ ਤੇ ਛੂਟੇ। ” 
- ਆਸਾ ੫, ੧੧੯, ੧”:੨ (400) 
(2) ਉਸ ਦੀ/ਦੇ/ਨੇ 
“ਉਨ ਜਨਮ ਜਨਮ ਕੀ ਮੈਲੂ ਉਤਰੈ ਨਿਰਮਲ ਨਾਮੁ ਦ੍ਰਿੜਾਇ। ”” 
- ਸਿਰੀ ੪, ੬੬, ੪੨ (40) 
ਹੋਰ ਰੂਪ: 
ਉਨਿ - 
“ਚਾਰੇ ਕਿਲਵਿਖ ਉਨਿ ਅਘ ਕੀਏ ਹੋਆ ਅਸੁਰ ਸੰਘਾਰੁ । ? 
- ਸਿਰੀ ੪, ਅਸ ੨੬, ੪੨ (70) 
(3) ਉਸ ਨੂੰ 
“ਮਾਣਕ ਮੋਤੀ ਨਾਮੁ ਪੁਭ ਉਨ ਲਗੈ ਨਾ ਹੀ ਸੰਨਿ। ? 
- ਮਾਝ ੫, ਬਾਰਾ ੪:੩ (134) 


“ਰੁਦੁ ਧਿਆਨ ਗਿਆਨ ਸਤਿਗੁਰ ਕੇ ਕਬਿ ਜਨ ਭਲ ਉਨਹ ਜੋ ਗਾਂਵੈ। ” 
- ਸਵ ੩, ੨੨:੩ (1396) 
ਉਨਹੂ - 
“ਓਇ ਸੁਖ ਨਿਧਾਨ ਉਨਹੂ ਬਨਿ ਆਏ। ” 
- ਗਉ ੫. ਸੁਖ ੧੪, ੮:੩ (282) 
(ਸੰ.) ਭੇਡਾਂ ਆਦਿ ਦੇ ਵਾਲ, ਪਸ਼ਮ 
“ਹੰਢੈ ਉੱਨ ਕਤਾਇਦਾ ਪੈਧਾ ਲੋੜੈ ਪਟੁ। ? 
- ਸਲੋ ਫਰ, ੨੩੦੨ (1379) 
(ਸੰ.) ਮਸਤ, ਬਾਵਲਾ, ਮਤਵਾਲਾ 
“ਉਨਮਤ ਕਾਮਿ ਮਹਾ ਬਿਖੁ ਭੂਲੈ ਪਾਪੁ ਪੁੰਨੁ ਨ ਪਛਾਨਿਆ। ” 
- ਸਿਰੀ ਬੇਣੀ, ੧, ੩:੨ (93) 
ਹੋਰ ਰੂਪ: 





47 


ਉਨਮਦ - (ਮਸਤੀ) 
“ਉਨਮਦ ਚਢਾ ਮਦਨ ਰਸੁ ਚਾਖਿਆ ਤ੍ਰਿਭਿਵਨ ਭਇਆ ਉਜਿਆਰਾ। ” 
- ਰਾਮ ਕਬ, ੨, ੧%":੨ (969) 

(ਸੰ.) (1) ਯੋਗਮਤਿ ਅਨੁਸਾਰ ਮਨ ਦੀ ਉਹ ਅਵਸਥਾ ਜਦੋ ਉਹ ਗਿਆਨਵਾਨ ਹੋ 
ਜਾਂਦਾ ਹੈ, ਦੁਨਿਆਵੀ ਖਿੱਚਾਂ ਤੋ ਉੱਚਾ ਹੋ ਟਿਕਾਉ ਵਿਚ ਆ ਜਾਂਦਾ ਹੈ। ਜੋਗਮਤਿ 
ਵਿਚ ਇਸ ਨੂੰ “ਤੁਰੀਆ ਅਵਸਥਾ” ਕਹਿੰਦੇ ਹਨ। 
“ਉਨਮਨ ਮਨ ਮਨ ਹੀ ਮਿਲੇ ਛੁਟਕਤ ਬਜਰ ਕਪਾਟ। ” 

- ਗਉ ਰਵਿ, ਅਸ ੧, ੬:੨ (346) 
ਹੋਰ ਰੂਪ: 


ਉਨਮਨਿ - 
“ਅਨਹਦ ਧੁਨੀ ਸਦ ਵਜਦੇ ਉਨਮਨਿ ਹਰਿ ਲਿਵ ਲਾਇ। ”” 
- ਸਿਰੀ ੪, ਵਾਰ ੨੧ਸ, ੩, ੨੩ (91) 
(2) (ਸੰ.) ਉਚਾ ਮਨ 
“ਗੁਰਮੁਖਿ ਸੇਵਾ ਥਾਇ ਪਵੈ ਉਨਮਨਿ ਤਤੁ ਕਮਾਹੁ । ? 
- ਸੂਹੀ ੩, ਵਾਰ ੧੦ਸ, ੧, ੧:੪ (788) 
ਹੋਰ ਰੂਪ: 
ਉਨਮਾਨਿ - 
“ਅਨਭਉ ਉਨਮਾਨਿ ਅਕਲ ਲਿਵ ਲਾਗੀ ਪਾਰਸੁ ਭੇਟਿਆ ਸਹਜ ਘਰੇ । ”” 
- ਸਵ ੪, ਕਲ ੪:੧ (1397) 
(ਸੰ.) (1) ਚਿਤ ਦਾ ਉਖੜਨਾ, ਮਸਤੀਆਂ 
“ਹਰਿ ਗੁਣ ਗਾਵੈ ਸੰਤ ਪ੍ਰਸਾਦਿ। 
ਕਾਮ ਕ੍ਰੋਧ ਮਿਟਹਿ ਉਨਮਾਦ। ” 
- ਗੋਂਡ ੫, ੧੬, ੩:੨ (867) 
(ਸੰ.) (1) ਅੰਦਾਜ਼ਾ 
“ਕਬੀਰ ਚਰਨ ਕਮਲ ਕੀ ਮਉਜ ਕੋ ਕਹਿ ਕੈਸੇ ਉਨਮਾਨ। ” 
- ਸਲੋ ਕਬ, ੧੨੧੧ (1370) 
ਉਚਾ ਮਨ; ਵੇਖੋ ਉਨਮਨ (2) 
ਹੋਰ ਰੂਪ: 


ਉਨਮਾਨੁ - 
“ਤੈ ਤਾ ਹਦਰਥਿ ਪਾਇਓ ਮਾਨੁ, ਸੇਵਿਆ ਗੁਰੁ ਪਰਵਾਨੁ, ਸਾਧਿ ਅਜਗਰੁ ਜਿਨਿ 
ਕੀਆ ਉਨਮਾਨੁ । ”” 


- ਸਵ ੨, ੪:੧ (1391) 
ਉਚਾ ਕੀਤਾ (ਮਾਇਆ ਤੋ) 
“'ਬਡਭਾਗੀ ਉਨਮਾਨਿਅਉ ਰਿਦਿ ਸਬਦੁ ਬਸਾਯਉ। ”” 
- ਸਵ ੫. ਕਲ ੨੯੧ (1407) 





48 


(ਸੰ. ਰਖਿਅਕ) ਰਖਿਅਕ ਕਰਤਾਰ ਨੂੰ ਨਮਸਕਾਰ 
“ਓਨਮੋ ਭਗਵੰਤ ਗੁਸਾਈ। ”” 
- ਰਾਮ ੫. ੪੫. ੧":੧ (897) 
(ਸੰ.) ਵਧੀ ਵਾਲਾ, ਉਮਡਿਆ ਹੋਇਆ, ਝੁਕਿਆ ਹੋਇਆ। 
“ਘਣ ਉਨਵਿ ਵੁਠੇ ਜਲ ਥਲ ਪੂਰਿਆ ਮਕਰੰਦ ਜੀਉ। ” 
- ਰਾਮ ੫, ਰੁਤੀ ੪:੨ (928) 
ਹੋਰ ਰੂਪ: 
“ਉਨਵੈ ਘਨੁ ਘਨ ਘਨਿਹਰੁ ਗਰਜੈ ਮਨਿ ਬਿਗਸੈ ਮੋਰ ਮੁਰਲੇ। ” 
- ਨਟ ੪, ੨, ੩੨ (975) 
ਪੈਦਾ ਕੀਤਾ 
“ਅੰਡਜ ਜੇਰਜ ਸੇਤਜ ਉਤਭੁਜ ਸਭਿ ਵਰਨ ਰੂਪ ਜੀਅ ਜੰਤ ਉਪਈਆ। ” 
- ਬਿਲਾ ੪, ਅਸ ੪, ੬:੧ (835) 
(ਸੰ.) ਹਸ ਹਸ ਕੇ, ਖੁਸ਼ੀ ਨਾਲ 
“ਕੁਆਰ ਕੰਨਿਆਂ ਜੈਸੇ ਸੰਗਿ ਸਹੇਰੀ ਪ੍ਰਿਅ ਬਚਨ ਉਪਹਾਸ ਕਹੋ । ” 
- ਸਾਰ ੫, ੩, ੧:੧ (1203) 
(ਸੰ.) ਕਿਨਾਰੇ ਤੇ, ਕੰਢੇ ਉਪਰ 
“ਨਦੀ ਉਪਕੰਠਿ ਜੈਸੇ ਘਰੁ ਤਰਵਰੁ ਸਰਪਨਿ ਘਰੁ ਘਰ ਮਾਹੀ। ”” 
- ਮਲਾ ੧, ਅਸ ੨, ੫:੧ (1274) 
(ਸੰ.) ਬਹੁੜੇ, ਸਹਾਇਤਾ ਲਈ ਪਹੁੰਚੇ 
“ਜਿਨ ਕਾਰਣਿ ਗੁਰੂ ਵਿਸਾਰਿਆ ਸੇ ਨ ਉਪਕਰੇ ਅੰਤੀ ਵਾਰ। ” 
- ਵਡ ੪, ਵਾਰ ੨੧ਸ, ੩, ੨:੩ (594) 


ਹੋਰ ਰੂਪ: 
ਉਪਕਰੈ - 
“ਮਨ ਮੇਰੇ ਅਪਨਾ ਹਰਿ ਸੇਵਿ ਦਿਨੁ ਰਾਤੀ ਜੋ ਤੁਧੁ ਉਪਕਰੈ ਦੂਖਿ ਸੁਖਾਸਾ। ” 
- ਗੋਡ ੪, ੨, ੩:੩ (860) 


(ਸੰ.) ਭਲਾ ਕੰਮ 
“ਅਲਹ ਲਹਉ ਤਉ ਕਿਆ ਕਹਉ ਕਹਉ ਤ ਕੋ ਉਪਕਾਰ । ”” 
- ਗਉ ਕਬ, ਬਾਅ ੩:੨ (340) 

ਹੋਰ ਰੂਪ: 
ਉਪਕਾਰੁ - 
“ਬਧਾ ਚਟੀ ਜੋ ਭਰੇ ਨਾ ਗੁਣ ਨਾ ਉਪਕਾਰੁ । ” 

- ਸੂਹੀ ੩, ਵਾਰ ੭ਸ, ੨, ੩:੧੧ (787) 
ਉਪਕਾਰੇ - 
“ਪ੍ਰਭੁ ਦਾਤਾ ਮੋਹਿ ਦੀਨੁ ਭੇਖਾਰੀ ਤੁਮ ਸਦਾ ਸਦਾ ਉਪਕਾਰੇ । ? 





49 


- ਸ਼ੂਹੀ ੫, ੬, ੨:੧ (738) 


-<੮ (ਸੰ.) ਚੰਗਿਆਈ, ਭਲਾਈ; ਭਲਾ ਕਰਨ ਵਾਲਾ 
“ਸੰਤਨ ਸਿਉ ਬੋਲੇ ਉਪਕਾਰੀ। ” 
- ਗੌਡ ਕਬ, ੧, ੨:੧ (870) 
“ਕਬੀਰ ਦਾਤਾ ਤਰਵਰੁ ਦਯਾ ਫਲੁ ਉਪਕਾਰੀ ਜੀਵੰਤ । ”” 
- ਸਲੋ ਕਬ, ੨੩੦੧ (1376) 
(ਸੰ.) ਜੰਮਣਾ, ਪੈਦਾ ਹੋਣਾ 
“ਜਲ ਬਿਨੁ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ। ”” 
- ਗਉ ੫. ਬਾਰਾ ੧:੪ (133) 
ਹੋਰ ਰੂਪ: 
ਉਪਜਤ - 
“ਉਪਜਤ ਬਿਨਸਤ ਰੋਵਤ ਰਹਿਬੋ । ”? 
- ਗਉਂ ਕਬ, ੮, ੧":੨ (325) 
ਉਪਜਤਉ - 
“ਕਰਿ ਅਨੁਗ੍ਰਹੁ ਆਪਿ ਰਾਖਿਓ ਨਾ ਉਪਜਤਉ ਬੇਕਾਰੁ । ” 
- ਕੇਦਾ ੫, ੧੨, ੧:੧ (1121) 
ਉਪਜਤਾ - 
““ਉਪਜਤਾ ਬਿਕਾਰ ਦੁੰਦਰ ਨਉਪਰੀ ਝੂੰਨਤਕਾਰ ਸੁੰਦਰ ਅਨਿਗ ਭਾਉ ਕਰਤ ਫਿਰਤ 
ਬਿਨੁ ਗੋਪਾਲ ਧੋਹੇ। ? 
- ਸਾਰ ੫, ੧੩੯, ੧%:੨ (1231) 
ਉਪਜਾਈ --- (ਪੈਦਾ ਕੀਤੀ) 
“ਜਗ ਝੁਠੇ ਕਉ ਸਾਚੁ ਜਾਨ ਕੈ ਤਾ ਸਿਉ ਰੁਚ ਉਪਜਾਈ। ” 
ਹੁ - ਟੋਡੀ ੯, ੧, ੧੧ (718) 
ਉਪਜਾਵੈ - 
“ਮਾਇਆ ਮੋਹ ਮਹਾ ਸੰਕਟ ਬਨ ਤਾ ਸਿਉ ਰੁਚ ਉਪਜਾਵੈ। ” 
- ਗਉਂ ੯, ੬, ੧:੨ (220) 


ਉਪਜਿ - 
“ਨਿੰਦਕੁ ਮੁਆ ਉਪਜਿ ਵਡਤਾਪੁ । ” 


- ਗਉ ੫, ੧੬੭, ੨੨ (199) 
ਉਪਜਿਓ - 
“ਗੁਰਮਤਿ ਸੁਨਿ ਕਛੁ ਗਿਆਨੁ ਨ ਉਪਜਿਓ ਪਸੁ ਜਿਉ ਉਦਰੁ ਭਰਉ। ” 
- ਧੰਨਾ ੯, ੪, ੨੭੧ (685) 


ਉਪਜਿਅੜਾ - 
“ਜਿਸ ਤੇ ਉਪਜਿਅੜਾ ਤਿਨਿ ਲੀਆ ਸਮਾਈ ਰਾਮ। ” 
- ਬਿਹਾ ੫, ਛੰਤ ੫, ੪:੨ (545) 
ਉਪਜਿਆ - 
“ਮਿਠਾ ਕਰਿ ਕੈ ਖਾਇਆ ਕਉੜਾ ਉਪਜਿਆ ਸਾਦੁ । ? 
- ਸਿਰੀ ੫, ੯੧, ੧:੧ (50) 





50 


ਉਪਜੀ - 
“ਕਰਮੁ ਧਰਮੁ ਕਿਛੁ ਉਪਜਿ ਨ ਆਇਓ ਨਹ ਉਪਜੀ ਨਿਰਮਲ ਕਰਣੀ । ” 
- ਦੇਵ ੫, ੯, ੨:੧ (530) 
ਉਪਜੇ - 
“ਤਿਸ ਤੇ ਉਪਜੇ ਦੇਵ ਮੋਹ ਪਿਆਸਾ। ”? 
- ਗਉਂ ੩, ਅਸ ੪, ੧੨ (230) 
ਉਪਜੈ - 
“ਨਉ ਨਿਧਿ ਉਪਜੈ ਨਾਮੁ ਏਕੁ ਕਰਮਿ ਪਵੈ ਨੀਸਾਣੁ । ? 
- ਸਿਰੀ ੧, ੧੩, ੨:੩ (19) 
ਉਪਜੰਪਿ ---- (ਸੰ.) (1) ਐਨੀ ਧੀਮੀ ਆਵਾਜ਼ ਵਿਚ ਕੀਤਾ ਜਾਪ ਜੋ ਦੂਜੇ ਨੂੰ ਸੁਣਾਈ ਨਾ ਦੇਵੇ, 
ਗੁਪਤ ਜਾਪ । 
“'ਉਪਜੰਪਿ ਉਪਾਇ ਨ ਪਾਈਐ ਕਤਹੁ ਗੁਰਿ ਪੁਰੈ ਹਰਿ ਪ੍ਰਭ ਲਾਭਾ। ” 
੍‌੍ ੍‌੍ - ਪੂਭਾ ੪, ੬, ੧੨ (1337) 
(2) (ਸੰ.) ਸਵੇਰੇ, ਸੂਰਜ ਪ੍ਰਗਟ ਹੁੰਦਿਆਂ ਹੀ 
“ਉਪਜੰਪਿ ਦਰਸਨੁ ਕੀਜੈ ਤਾ ਕਾ। ” 
- ਗਉ ੧, ਅਸ ੧੬, ੧:੨ (228) 
(ਸੰ.) ਪਿੱਠ ਵਲ ਨੂੰ, ਉਲਟੀ, ਵਿਪ੍ਰੀਤ 
“ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ। ” 
- ਆਸਾ ੧, ਵਾਰ ੧੬:੪ (472) 
ਉਪਤਿਸਟਤੇ -- (ਸੰ.) ਕੋਲ ਖੜੇ ਹੋਣਾ, ਸਮੀਪ ਹੋਣਾ 
“ਨਾਨਕ ਭੋਜਨ ਅਨਿਕ ਪੁਕਾਰੇਣ ਨਿੰਦਕ ਆਵਧ ਹੋਇ ਉਪਤਿਸਟਤੇ । ” 
- ਸਸ ੫, ੨੭੩੨ (1356) 
ਉਪਦੇਸ ---- (ਸੰ.) (1) ਸਿਖਿਆ, ਸਿੱਧਾਂਤ 
“ਛਿਅ ਘਰ ਛਿਅ ਗੁਰ ਛਿਅ ਉਪਦੇਸ । ”” 
- ਆਸਾ ੧, ਸੋਹ ੨, ੧੧ (12) 


ਹੋਰ ਰੂਪ: 
ਉਪਦੇਸੰ - 
“ਉਪਦੇਸੰ ਸਮ ਮਿਤ ਸਤ੍ਹ ਭਗਵੰਤ ਭਗਤਿ ਭਾਵਨੀ। ”” 


- ਸਸ ੫, ੪੦੨੫ (1357) 
ਉਪਦੇਸਦਾ - 
“ਆਆਪੇ ਹੀ ਉਪਦੇਸਦਾ ਗੁਰਮੁਖਿ ਪਤੀਆਈਅਨੁ। ” 
- ਰਾਮ ੩, ਵਾਰ ੨੧:੨ (956) 
ਉਪਦੇਸੜਾ - 
“ਸੋਈ ਦਸਿ ਉਪਦੇਸੜਾ ਮੇਰਾ ਮਨੁ ਅਨਤ ਨ ਕਾਹੂ ਜਾਇ ਜੀਉ। ” 
- ਸੂਹੀ ੫, ਕੁਚ ੩:੩ (763) 
ਉਪਦੇਸਿ - 
“ਸਤਿਗੁਰੁ ਸੇਵਿ ਸਦਾ ਸੋਹਾਗਣਿ ਸਚ ਉਪਦੇਸਿ ਸਮਾਵਣਿਆ। ” 





51 


- ਮਾਝ ੩, ਅਸ ੨੩, ੪:੩ (123) 
ਉਪਦੇਸਿਆ - 
“ਜੈਸੋ ਗੁਰਿ ਉਪਦੇਸਿਆ ਮੈ ਤੈਸੋ ਕਹਿਆ ਪੁਕਾਰਿ। ? 
- ਗਉਂ ੫, ੧੫੮", ੪:੧ (214) 
ਉਪਦੇਸਿਐ - 
“ਸਤਗੁਰ ਕੈ ਉਪਦੇਸਿਐ ਬਿਨਸੇ ਸਰਬ ਜੰਜਾਲ। ”? 
- ਸਿਰੀ ੪, ੮੬, ੧:੨ (48) 
ਉਪਦੇਸੀ - 
“ਗਿਆਨੀ ਧਿਆਨੀ ਬਹੁ ਉਪਦੇਸੀ ਇਹੁ ਜਗੁ ਸਗਲੋ ਧੰਧਾ। ”” 
- ਗਉਂ ਕਬ, ੬੭, ੨੧ (338) 
ਉਪਦੇਸੀਐ - 
“ਤਿਨ ਕਉ ਕਿਆ ਉਪਦੇਸੀਐ ਜਿਨ ਗੁਰ ਨਾਨਕ ਦੇਉ। ”” 
- ਮਾਝ ੧, ਵਾਰ ੨੭ਸ, ੨, ੧੨ (150) 
ਉਪਦੇਸੁ - 
“ਸਚੀ ਸਾਖੀ ਉਪਦੇਸੁ ਸਚੁ ਸਚੇ ਸਚੀ ਸੋਇ। ”? 
- ਸਿਰੀ ੫, ਅਸ ੨੫, ੪੯੨ (69) 
ਉਪਦੇਸੇ - 
“ਸਾਧੁ ਕੇ ਪੁਰਨ ਉਪਦੇਸੇ। ” 
ਜਰਾ - ਗਉ ੫. ਸੁਖ ੧੮, ੭:੪ (287) 
ਉਪਦੇਸੇਨਿ - 
“ਗੁਣਕਾਰੀ ਗੁਣ ਸੰਘਰੈ ਅਵਰਾ ਉਪਦੇਸੇਨਿ। ? 
- ਸੂਹੀ ੩, ਅਸ ੩, ੯:੧ (755) 
ਉਪਦੇਸੈ - 
“ਗੁਰਦੇਵ ਦਾਤਾ ਹਰਿਨਾਮੁ ਉਪਦੇਸੈ ਗੁਰਦੇਵ ਮੰਤੁ ਨਿਰੋਧਰਾ। ”” 
- ਗਉ ੫. ਬਾਅ ੧ਸ:੩ (250) 
ਉਪਦੇਸੋ - 
“ਕਰਉ ਬੇਨਤੀ ਸਤਿਗੁਰ ਅਪੁਨੇ ਮੈ ਮੂਰਖ ਦੇਹੁ ਉਪਦੇਸੋ ਰੇ। ” 
- ਸੋਰ ੫, ੧੩, ੩੨ (612) 
(2) ਦੇਸ ਖੰਡ 
“ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੁ ਉਪਦੇਸ। ” 
੍‌੍ ੍‌੍ - ਜਪੁ ੩੫੧ (7) 
ਉਪਦੇਸਾ ---- ਦੀਖਿਆ 
“ਸੁਣਿ ਮੀਤਾ ਹਉ ਤੇਰੀ ਸਰਣਾਈ ਆਇਆ ਪਭ ਮਿਲਉ ਦੇਹੁ ਉਪਦੇਸਾ। ” 
- ਸੋਰ ੫, ੧੨, ੨੨ (612) 
“ਗੁਰਿ ਪੁਰੈ ਦੀਆ ਉਪਦੇਸਾ ਤੁਮ ਹੀ ਸੰਗਿ ਪਰਾਤਾ। ”” 
੍‌ - ਸੋਰ ੫, ੨੦, ੧੨ (614) 


“ਕਬੀਰ ਅਵਰਹ ਕਉ ਉਪਦੇਸਤੇ ਮੁਖ ਮੈ ਪਰਿ ਹੈ ਰੇਤੁ। ” 





ਨ 


- ਸਲੋ ਕਬ, ੯੮੧ (1369) 
ਉਪਦੇਸਿ - 
“ਗੁਰ ਉਪਦੇਸਿ ਹਰਿ ਨਾਮੁ ਧਿਆਇਓ ਸਭਿ ਕਿਲਬਿਖ ਦੁਖ ਲਾਥੇ । ” 
- ਕਲਿ ੪, ੩, ੧":੨ (1320) 


(ਸੰ.) ਵਿਘਨ; ਦੁਖ, ਕਸ਼ਟ 
“ਮਿਟੇ ਉਪਦੂਹ ਮਨ ਤੇ ਬੈਰ। ? 
- ਆਸਾ ੫, ੯੮, ੨੨ (395) 


- ਮਾਰੂ ੩, ੮, ੧:੧ (1051) 


- ਰਾਮ ੫, ਵਾਰ ੨੦:੩ (965) 


“ਚਉਥੈ ਪਿਆਰਿ ਉਪੰਨੀ ਖੇਡ । ” 
- ਮਾਝ ੧, ਵਾਰ ੧ਸ, ੧, ੨:੪ (137) 
ਉਪੰਨੇ - 
“ਪਾਣੀ ਵਿਚਹੁ ਰਤਨ ਉਪੰਨੇ ਮੇਰੁ ਕੀਆ ਮਾਧਾਣੀ। ” 
- ਮਾਝ ੧, ਵਾਰ ੨੬ਸ, ੧, ੧:੧੪ (150) 


(ਸੰ.) (1) ਵਡਿਆਈ, ਸਿਫਤ, ਸ਼ੋਭਾ 
“ਜਨ ਕੀ ਉਪਮਾ ਤੁਝਹਿ ਵਡਈਆ। ”” 
- ਗਉਂ ੪, ੪੬, ੧":੨ (166) 

“ਸਾਧ ਕੀ ਉਪਮਾ ਤਿਹੁ ਗੁਣ ਤੇ ਦੂਰਿ। ” 

- ਗਉ ੫. ਸੁਖ ੭, ੮:੩ (272) 
(2) ਤੁਲਣਾ, ਸਮਾਨਤਾ 
“ਕਵਨ ਉਪਮਾ ਦੇਉ ਕਵਨ ਵਡਾਈ ਨਾਨਕ ਖਿਨੁ ਖਿਨੁ ਵਾਰੇ । ” 

- ਆਸਾ ੫. ੧੪੧, ੪:੧ (406) 


“ਜੈਸਾ ਤੂ ਤੈਸਾ ਤੁਹੀ ਕਿਆ ਉਪਮਾ ਦੀਜੈ। ” 


- ਬਿਲਾ ਰਵਿ, ੧, ੩:੨ (858) 
੨ 
“ਉਪਰਹੁ ਪਾਣੀ ਵਾਰੀਐ ਝਲੇ ਝਿਮਕਨਿ ਪਾਸਿ। ” 
- ਆਸਾ ੧, ਅਸ ੧੧, ੨੩ (417) 
ਉਪਰਜਤੇ --- (ਸੰ.) ਪੈਦਾ ਹੁੰਦੇ 
“ਹੇ ਕਲਿ ਮੂਲ ਕ੍ਰੋਧ ਕਦੰਚ ਕਰੁਣਾ ਨ ਉਪਰਜਤੇ । ” 
- ਸਸ ੫. ੪੭੧ (1358) 





ਵੀ 


(ਸੰ.) (1) ਉਤੇ 
“ਧਵਲੈ ਉਪਰਿ ਕੇਤਾ ਭਾਰੁ । ? 
- ਜਪੁ ੧੬:੧੦ (3) 
(2) ਅਨੁਸਾਰ 
“ਕਰਮਾ ਉਪਰਿ ਨਿਬੜੈ ਜੇ ਲੋਚੈ ਸਭੁ ਕੋਇ। ” 
- ਗਉ ੧, ੧੮, ੩:੨ (157) 


- ਜਪੁ ੨੪:੧੨ (5) 


- ਸਿਰੀ ੧, ਅਸ ੧੪, ੫:੩ (62) 


“ਮੁਖੁ ਤਲੈ ਪੈਰ ਉਪਰੇ ਵਸੰਦੋ ਕੁਹਥੜੈ ਥਾਇ। ”” 
- ਜੈਤ ੫, ਵਾਰ ੨ਸ, ੫, ੨:੧ (706) 
ਉਪਰੀਆ --- ਉਪਾਉ, ਇਲਾਜ “ਗੁਰੂ ਗ੍ਰੰਥ ਕੋਸ਼” ਇਸ ਨੂੰ “ਉਪਾਰ” ਉਪਜ ਤੋ' ਲੈਂਦਾ ਅਰਥ ਸ੍ਰਿਸ਼ਟੀ 
ਕਰਦਾ ਹੈ ।) 
“ਅਨਿਕ ਉਪਰੀਆ। ” 
- ਬਿਹਾ ੫, ੧, ੧੩ (537) 


- ਸਿਰੀ ੫, ਅਸ ੨੯, ੧੪੦੩ (74) 
(2) ਉਤਾਂਹ, ਵੇਖੋ “ਉਪਰਿ” 


(ਸੰ.) (1) ਸਾਧਨ, ਯਤਨ 
“ਮਾਨਸ ਦੇਹ ਬਹੁਰਿ ਨਹ ਪਾਵੈ ਕਛੂ ਉਪਾਉ ਮੁਕਤਿ ਕਾ ਕਰੁ ਰੇ। ” 
- ਗਉਂ ੯, ੯, ੨:੧ (220) 
(2) ਇਲਾਜ, ਦਾਰੂ 
“ਸਕਤੀ ਅੰਦਰਿ ਵਰਤਦਾ ਕੂੜੁ ਤਿਸ ਕਾ ਹੈ ਉਪਾਉ। ” 
- ਗੂਜ ੩, ਵਾਰ ਦਸ, ੩, ੨:੨ (511) 


<<<> (ਸੰ.) (1) ਯਤਨ, ਸਾਧਨ, ਵੇਖੋ “ਉਪਾਉ”। 
“ਇਹੁ ਮਨੂਆ ਅਤਿ ਸਬਲ ਹੈ ਛਡੇ ਨ ਕਿਤੈ ਉਪਾਇ। ” 
- ਸਿਰੀ ੩, ੫੧, ੪:੧ (33) 
2. (ਸੰ.) ਪੈਦਾ ਕੀਤੀ 
“ਆਆਪੇ ਕਾਰਣੁ ਕਰਤਾ ਕਰੇ ਸ੍ਰਿਸਟਿ ਦੇਖੈ ਆਪਿ ਉਪਾਇ। ”? 
- ਸਿਰੀ ੩, ੬੦, ੧੧ (37) 


ਹੋਰ ਰੂਪ: 





54 


ਉਪਈਆ - 
“ਅੰਡਜ ਜੇਰਜ ਸੇਤਜ ਉਤਭੁਜ ਸਭਿ ਵਰਨ ਰੂਪ ਜੀਅ ਜੰਤ ਉਪਈਆ। ” 
- ਬਿਲਾ ੪, ਅਸ ੪, ੬:੧ (835) 


(1) ਧੈਦਾ ਕੀਤੇ 
“ਆਪਨਿ ਆਪੁ ਆਪਹਿ ਉਪਾਇਓ। ” 

- ਗਉ ੫. ਬਾਅ ੧੫ (250) 
ਹੋਰ ਰੂਪ: 


ਉਪਾਇਓਨੁ - 
“ਇਹੁ ਜਗੁ ਆਪਿ ਉਪਾਇਓਨੁ ਕਰਿ ਚੋਜ ਵਿਡਾਨੁ । ? 
- ਸੂਹੀ ੩, ਵਾਰ ੪:੧ (786) 
ਉਪਾਇਅਨੁ - 
“ਆਪੇ ਦਸ ਅਠ ਵਰਨ ਉਪਾਇਅਨੁ ਆਪਿ ਬ੍ੁਹਮੁ ਆਪਿ ਰਾਜੁ ਲਇਆ। ” 
- ਬਿਹਾ ੪, ਵਾਰ ੧੩:੨ (553) 
“ਵਿਚਿ ਆਪੇ ਜੰਤ ਉਪਾਇਅਨੁ ਮੁਖਿ ਆਪੇ ਦੇਇ ਗਿਰਾਸੁ । ” 
- ਗਉਂ ੪, ਵਾਰ ੬ਸ, ੪, ੨:੨ (302) 
ਉਪਾਇਆ - 
“ਜਿਨਿ ਏਹੁ ਜਗਤੁ ਉਪਾਇਆ ਤ੍ਿਭਿਵਣੁ ਕਰਿ ਆਕਾਰੁ । ” 
- ਸਿਰੀ ੧, ੧੬, ੪:੧ (20) 
ਉਪਾਇਦਾ - 
“ਹਰਿ ਆਪੇ ਆਪੁ ਉਪਾਇਦਾ ਹਰਿ ਆਪੇ ਦੇਵੈ ਲੇਇ। ” 
- ਸਿਰੀ ੪, ਵਣ ੧, ੪:੧ (82) 
ਉਪਾਈ - 
“ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ। ”” 
- ਜਪੁ ੬੧੨ (2) 


ਉਪਾਈਓਨੁ - 
“ਦੋਵੈ ਤਰਫਾ ਉਪਾਈਓਨੁ ਵਿਚਿ ਸਕਤਿ ਸਿਵ ਵਾਸਾ। ”? 
- ਮਾਰੂ ੩, ਵਾਰ ੧੦:੧ (1090) 


ਉਪਾਈਅਨੁ - 
“ਸਭ ਉਪਾਈਅਨੁ ਆਪਿ ਆਪੇ ਨਦਰਿ ਕਰੇ। ” 
- ਵਡ ੧, ਛੰਤ ੧, ੪:੧ (566) 
ਉਪਾਈਆ - 
“ਵਡਭਾਗੀ ਪਾਈ ਨਾਮੁ ਸਖਾਈ ਜਨ ਨਾਨਕ ਰਾਮਿ ਉਪਾਈਆ। ” 
- ਵਡ ੪, ਘੋੜੀ ੧, ੧:੬ (575) 
ਉਪਾਈਐ - 
“ਤੂੰ ਜਾਣਹਿ ਜਿਨਿ ਉਪਾਈਐ ਸਭੁ ਖੇਲੁ ਤੁਮਾਤੀ। ”” 
੍‌੍ - ਮਾਝ ੧, ਵਾਰ ੧:੩ (138) 
ਉਪਾਏ - 
“ਇਕਿ ਉਪਾਏ ਮੰਗਤੇ ਇਕਨਾ ਵਡੇ ਦਰਵਾਰ। ” 
- ਸਿਰੀ ੧, ੬, ੩:੨ (16) 





55 


ਉਪਾਯਉ - 
“ਆਪਨ ਆਪੁ ਆਪ ਹੀ ਉਪਾਯਉ। ” 

- ਸਵ ੪, ਬਲ ੧:੨ (1405) 
(2) ਪੈਦਾਇਸ਼, ਸ੍ਰਿਸ਼ਟੀ 
“ਸਗਲ ਭਾਤਿ ਕਰਿ ਕਰਹਿ ਉਪਾਇਓਉ। ” 

- ਗਉ ੫. ਬਾਅ, ੨੫ (250) 

(3) ਉਪਾ, ਯਤਨ 
“ਕੁਸਮ ਰੰਗ ਸੰਗ ਰਸਿ ਰਚਿਆ ਬਿਖਿਆ ਏਕ ਉਪਾਇਓ । ”” 

- ਦੇਵ ੫, ੧੫, ੧੧ (531) 


ਹੋਰ ਰੂਪ: 
ਉਪਾਇਆ - 
“ਏ ਸਾਜਨ ਕਛੁ ਕਹਹੁ ਉਪਾਇਆ। ” 


- ਗਉ ੫. ਬਾਅ ੭੫ (251) 
ਉਪਾਏ - 
“ਕਿਆ ਤੂ ਸੋਚਹਿ ਕਿਆ ਤੂ ਚਿਤਵਹਿ ਕਿਆ ਤੂ ਕਰਹਿ ਉਪਾਏ । ” 
- ਮਲਾਂ ੫, ੧, ੧੧ (1266) 
(4) ਪ੍ਰਗਟ ਕਰਦਾ ਹੈ, ਟਿਕਾਂਦਾ ਹੈ 
“ਅਸਥਿਰੁ ਥਾਨ ਸਦਾ ਨਿਰਮਾਇਲੁ ਆਪੇ ਆਪੁ ਉਪਾਇਦਾ। ”” 
- ਮਾਰੂ ੧, ਸੋਲਾ ੧੩, ੧:੩ (1033) 


(ਸੰ.) ਕੋਲ ਬੈਠਣਾ, ਉਪਾਸਨਾ, ਪੂਜਨਾ 
“ਮਨ ਚਰਣਾਰਬਿੰਦ ਉਪਾਸ। ” 
- ਗੂਜ ੫, ੩੧, ੧":੧ (502) 


- ਮਾਝ ੫. ਅਸ ੩੫, ੬੨ (130) 


“ਤੂੰ ਕਰਤਾ ਪੁਰਖੁ ਅਗੰਮੁ ਹੈ ਆਪਿ ਸ੍ਰਿਸਟਿ ਉਪਾਤੀ। ” 
- ਮਾਝ ੧, ਵਾਰ ੧:੧ (138) 


(ਸੰ.) (1) ਛਲ, ਭੁਲੇਵਾਂ, ਫਰੇਬ 
“ਸਹਿਜ ਸੁਭਾਇ ਉਪਾਧਿ ਰਹਤ ਹੋਇ ਗੀਤ ਗੋਵਿੰਦਹਿ ਗਾਈਐ । ”” 

- ਗਉ ੫. ਛੰਤ ੪, ੨:੨ (249) 
(“ਸ਼ਬਦਾਰਥ” ਨੇ ਇਥੇ ਇਸ ਦੇ ਅਰਥ “ਕਲਪਣਾ ” ਕੀਤੇ ਹਨ।) 
(2) ਉਪਦਰ ਖਰਾਬੀ, ਦੁੱਖ ਦਾ ਕਾਰਨ/ਸਾਮਾਨ, ਦੁਖ, ਝਗੜੇ ਆਦਿ ਦਾ ਸੁਭਾਓ 
(ਸਾਹਿਬ ਸਿੰਘ) 
“ਕਾਰਾ ਤੁਝੈ ਨ ਬਿਆਪਈ ਨਾਨਕ ਮਿਟੈ ਉਪਾਧਿ। ” 

- ਗਉਂ ੫, ਬਾਅ ੨੫ਸ:੨ (255) 
“ਤਨ ਮਹਿ ਹੋਤੀ ਕੋਟਿ ਉਪਾਧਿ। ” 





56 


- ਗਉਂ ਕਬ, ੧੭, ੨੧ (327) 
“ਜਨਮ ਮਰਣ ਸਭ ਮਿਟੀ ਉਪਾਧਿ। ” (ਦੁੱਖ) 
- ਗੌਡ ੫, ੧੨, ੨:੩ (865) 
ਹੋਰ ਰੂਪ: 
ਉਪਾਧੇ - 
“ਕਹੁ ਨਾਨਕ ਦਿਨੁ ਰੈਨਿ ਧਿਆਵਉ ਮਾਰਿ ਕਾਢੀ ਸਗਲ ਉਪਾਧੇ। ” 
- ਆਸਾ ੫, ੧੨੬, ੪੨ (403) 
3. ਝਗੜਾ, ਬਿਪਤਾ 
“ਜਹ ਹਰਿ ਸਿਮਰਨੁ ਭਇਆ ਤਹ ਉਪਾਧਿ ਗਤੁ ਕੀਨੀ ਵਡਭਾਗੀ ਹਰਿ ਜਪਨਾ। ? 
= ਧਨਾ ੪, ੧੨, ੨੯੧ (670) 


ਵੇਖੋ “ਉਪਾਇ”, ਪੈਦਾ ਕੀਤੀ ਹੋਈ, ਸ੍ਰਿਸ਼ਟੀ 
“ਸੁਰਿ ਨਰ ਗਣ ਗੰਧੂਬ ਜਸੁ ਗਾਵਹਿ ਸਭ ਗਾਵਤ ਜੇਤ ਉਪਾਮ। ? 
- ਬੈਰਾ ੪, ੧, ੨:੧ (719) 


-< (ਸੰ.) (1) ਜਮਾ ਕਰਨਾ, ਸੰਚਿਤ ਕਰਨਾ (ਮਹਾਨਕੋਸ਼); ਪ੍ਰਾਪਤ ਹੋਈ, ਉਪਜੀ 
(ਸ਼ਬਦਾਰਥ, ਗੁਰੂ ਗ੍ਰੰਥ ਸਾਹਿਬ) 
“ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ ਪ੍ਰਗਟੇ ਆਇ। ”” 
- ਮਾਝ ੫, ਬਾਰਾ ੧੩:੧ (136) 
(2) (ਸੰ.) ਪੈਦਾ ਕੀਤੀ ਹੋਈ, ਸ੍ਰਿਸ਼ਟੀ (ਮਹਾਨਕੋਸ਼) 
(ਸੰ.) ਪੈਦਾ ਕੀਤੀ ਸ੍ਰਿਸ਼ਟੀ (ਗੁਰੂ ਗ੍ਰੰਥ) 
“ਜੇਤ ਕੀਨ ਉਪਾਰਜਨਾ ਪੁਭੁ ਦਾਨੁ ਦੇਇ ਦਾਤਾਰ । ”” 
- ਮਾਲੀ ੫, ੭, ੧੨ (988) 
“ਪਉਣ ਪਾਣੀ ਬੈਸੰਤਰ ਸਿਮਰਹਿ ਸਿਮਰੈ ਸਗਲ ਉਪਾਰਜਨਾ। ”” 
- ਮਾਰੂ ੫, ਸੋਲਾ ੮, ੧:੩ (1079) 
(3) (ਸੰ.) ਰੰਗਨਾ, ਚਿੱਤਰਨਾ, ਸ਼ਿੰਗਾਰਨਾ (ਮਹਾਨਕੋਸ਼) 
“ਕੋਟਿ ਉਪਾਰਜਨਾ ਤੇਰੈ ਅੰਗਿ। ? 
- ਭੈਰ ੫, ਅਸ ੨, ੨੩ (1156) 
(ਸ਼ਬਦਾਰਥ? ਨੇ ਇਥੇ ਵੀ ਅਰਥ “ਸ੍ਰਿਸ਼ਟੀ” ਹੀ ਕੀਤਾ ਹੈ) 
ਵੇਖੋ “ਉਪਾਇ? ਪੈਦਾ ਕੀਤੇ 
“ਕਈ ਜੰਤ ਬਿਨਾਹਿ ਉਪਾਰਾ। ”” 
- ਸੂਹੀ ੫, ੧੬, ੨੨ (740) 


ਹੋਰ ਰੂਪ: 
ਉਪਾਰੀਐ - 
“ਸਭਸੈ ਦੇ ਦਾਤਾਰੁ ਜੇਤ ਉਪਾਰੀਐ। ”” 


- ਗੂਜ ੫, ਵਾਰ ੧:੪ (518) 
ਵੇਖੋ “ਉਪਾਉ” (1) ਯਤਨ, ਹੀਲਾ 


“ਮਨਹਠਿ ਕਿਨੈ ਨ ਪਾਇਆ ਕਰਿ ਉਪਾਵ ਥਕੇ ਸਭੁ ਕੋਇ। ” 
- ਸਿਰੀ ੪, ੬੫, ੩੧ (40) 





ਕਿ 


“ਮ੍ਿਤਿ ਜਨਮ ਭੁਮੰਤਿ ਨਰਕਹ ਅਨਿਕ ਉਪਾਵੰ ਨ ਸਿਧ੍ਤੇ। ”” 
- ਸਸ ੫, ੪੨੩ (1357) 


“ਸਗਲ ਉਕਤਿ ਉਪਾਵਾ। ” 


- ਸਿਰੀ ੫, ਅਸ ੨੭, ੮:੧ (71) 
(2) ਦਾਰੂ, ਇਲਾਜ 
“ਕੋਟਿ ਉਪਾਵ ਚਿਤਵਤ ਹੈ ਪ੍ਰਾਣੀ। ” 
- ਭੈਰ ੫, ੧੭, ੧:੩ (1139) 
“ਆਨ ਉਪਾਵ ਸਗਰ ਕੀਏ ਨਹਿ ਦੂਖ ਸਾਕਹਿ ਲਾਹਿ। ” 
- ਮਲਾ ੫, ੨੪, ੨੧੧ (1272) 
ਹੋਰ ਰੂਪ: 
ਉਪਾਵੀ - 
“ਅਨਿਕ ਉਪਾਵੀ ਰੋਗੁ ਨ ਜਾਇ। ? 
- ਗਉਂ ੫. ਸੁਖ ੧੯, ੨:੭ (288) 


ਉਪਾਵਹਿ --- ਵੇਖੋ “ਉਪਾਇ” (2) ਪੈਦਾ ਕਰ 
“ਆਪਿ ਉਪਾਵਹਿ ਆਪਿ ਖਪਾਵਹਿ ਤੁਧੁ ਲੇਪੁ ਨਹੀ ਇਕੁ ਤਿਲੁ ਰੰਗਾ। ? 
- ਮਾਰੂ ੫, ਸੋਲਾ ੧੧, ੧੫:੩ (1083) 
ਹੋਰ ਰੂਪ: 
ਉਪਾਵਹੁ - 
“ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰੁ ਤਾਰੇ । ” (ਕਰਹੁ) 
- ਗਉਂ ੧, ੧੭, ੫:੨ (156) 
ਉਪਾਵਣੀ - 
“ਰੰਗ ਪਰੰਗ ਸਿਸਟਿ ਸਭ ਸਾਜੀ ਬਹੁ ਬਹੁ ਬਿਧਿ ਭਾਂਤਿ ਉਪਾਵਣੀ । ”” 
- ਕਾਨ ੪, ਵਾਰ ੩:੨ (1314) 
ਉਪਾਵਨ - 
“ਆਪਿ ਉਪਾਵਨ ਆਪਿ ਸਧਰਨਾ। ”” 
- ਬਿਲਾ ੫, ੭, ੧:੧ (803) 
(ਸੰ.) ਪੁਟਣਾ, ਉਖਾੜਨਾ 
- ਗਾਥਾ ੫. ੧੬੨ (1361) 
ਹੋਰ ਰੂਪ: 
ਉਪਾੜਾ - 
“ਬਿਨਵੰਤਿ ਨਾਨਕ ਸਰਣਿ ਸੁਆਮੀ ਬਹੜਿ ਜਮਿ ਨ ਉਪਾੜਾ। ”? 
- ਆਸਾ ੫. ਛੰਤ ੧੨, ੪:੬ (461) 


ਉਪਾੜਿ - 





58 


“ਖਿਨ ਮਹਿ ਭੈਆਨ ਰੂਪ ਨਿਕਸਿਆ ਥੰਮ ਉਪਾੜਿ। ” 
- ਭੈਰ ੩, ੨੦, ੪:੩ (1133) 
ਉਪਾੜੀ - 
“ਦੁਲਭ ਦੇਹ ਖੋਈ ਅਗਿਆਨੀ ਜੜ ਅਪੁਣੀ ਆਪਿ ਉਪਾੜੀ ਜੀਉ। ”” 
- ਮਾਝ ੫, ੩੭, ੩:੩ (105) 
ਅਪਾੜੀਲੇ - 
“ਦਾਧੀਲੇ ਲੰਕਾ ਗੜੁ ਉਪਾੜੀਲੇ ਰਾਵਣ ਬਣੁ ਸਲਿ ਬਿਸਲਿ ਆਣਿ ਤੋਖੀਲੇ ਹਰੀ। ” 
- ਧੰਨਾ ਤ੍ਰਿਲੋ, ੧, ੫:੧ (695) 
ਉਪੇਤਾਣਾ --- ਜਿਸ ਦੇ ਪੈਰ ਜੁਤੀ ਨਹੀਂ, ਨੰਗੇ ਪੈਰ 
“ਪਗ ਉਪੇਤਾਣਾ ਅਪਣਾ ਕੀਆ ਕਮਾਣਾ। ”” 
- ਆਸਾ ੧, ਵਾਰ ੯ਸ, ੧, ੨:੯ (467) 
(ਸੰ.) ਬਿਖੜਾ ਰਾਹ, ਔਖਾ ਮਾਰਗ; ਉਲਟੇ (ਸ਼ਬਦਾਰਥ) 
“ਉਬਟ ਚਲੰਤੇ ਇਹੁ ਮਦੁ ਪਾਇਆ ਜੈਸੇ ਖੋਂਦ ਖੁਮਾਰੀ। ” 
- ਕੇਦਾ ਕਬ, ੩, ੪੨ (1124) 
ਉਧਾਰ, ਬਚਾ; ਤਰਨਾ 
“ਉਆਹਿ ਜਪੇ ਬਿਨੁ ਉਬਰ ਨ ਹੋਊ। ” 
- ਗਉ ੫. ਬਾਅ ੪੩:੬ (259) 
ਹੋਰ ਰੂਪ: 
ਉਬਰਹਿ - 
“ਸਤਗੁਰੁ ਸੇਵਹਿ ਤਾ ਉਬਰਹਿ ਸਚੁ ਰਖਹਿ ਉਰਧਾਰਿ। ” 
- ਸਿਰੀ ੫, ੫੩, ੩੩ (34) 


ਉਬਰਹੁ - 
“ਸਤਿਗੁਰ ਸਰਣਿ ਪਰਹੁ ਤਾ ਉਬਰਹੁ ਇਉ ਤਰੀਐ ਭਵਜਲੁ ਭਾਈ ਹੇ । ” 
- ਮਾਰੂ ੧, ਸੋਲਾ ੬, ੮:੩ (1026) 


ਉਬਰਨ - 
“ਯਾ ਉਬਰਨ ਧਾਰੈ ਸਭੁ ਕੋਉ। ” 
੍‌ - ਗਉ ੫, ਬਾਅ ੪੩੫ (259) 
ਉਬਰਿਓ - 
“ਸਗਲ ਸੰਸਾਰੁ ਇਹੈ ਬਿਧਿ ਬਿਆਪਿਓ ਸੋ ਉਬਰਿਓ ਜਿਸ ਗੁਰੁ ਪੂਰਾ। ” 
- ਆਸਾ ੫. ੧੨੭, ੪੯੧ (403) 
ਉਬਰਿਆ - 
“ਸੋ ਉਬਰਿਆ ਮਾਇਆ ਅਗਨਿ ਤੇ । ” 
- ਗਉਂ ੫, ੧੪੫", ੩:੨ (211) 
ਉਬਰੀ - 
“ਭਲੀ ਸਰੀ ਜਿ ਉਬਰੀ ਹਉਮੈ ਮੁਈ ਘਰਾਹੁ । ? 
- ਸਿਰੀ ੧, ੧੧, ੧:੧ (18) 


ਉਬਰੇ - 
“ਗੁਰਿ ਰਾਖੇ ਸੇ ਉਬਰੇ ਹੋਰਿ ਮੁਠੀ ਧੰਧੈ ਠਗਿ। ” (ਬਚ ਗਏ) 





ਵਿ 


- ਸਿਰੀ ੧, ੧੪, ੨:੩ (19) 


“ਜਿਸੁ ਨਦਰਿ ਕਰੇ ਸੋ ਉਬਰੈ ਹਰਿ ਸੇਤੀ ਲਿਵ ਲਾਇ। ” 
- ਸਿਰੀ ੩, ੩੭, ੪:੪ (28) 
(ਸੰ.)? ਉਪਰ ਆਉਣ ਦੀ ਕ੍ਰਿਆ, ਮੁਕਤੀ ਪਾਉਣੀ 
“ਉਬਰਤ ਰਾਜਾ ਰਾਮ ਕੀ ਸਰਣੀ। ” 
- ਗਉ ੫. ੧੬੨", ੧":੧ (215) 
(ਸੰ.) ਉਪਰ ਵਲ ਜਾਣਾ, ਅੱਗ ਦੇ ਸੇਕ ਨਾਲ ਉਪਰ ਉਠਣਾ, ਰਿੱਝਣਾ 
“ਜਿਉ ਉਬਲੀ ਮਜੀਠੈ ਰੰਗ ਗਹਗਹਾ। ”? 
- ਗਉਂ ੪, ਵਾਰ ੨੦ਸ, ੩, ੧:੪ (311) 
ਵੇਖੋ “ਉਬਰ” - ਉਧਾਰਨਾ, ਮੁਕਤ ਕਰਨਾ, ਉਚਾ ਚੁਕਣਾ, ਤਾਰਨਾ 
“ਨਾਨਕ ਸੰਤ ਭਾਵੈ ਤਾ ਲਏ ਉਬਾਰਿ। ” 
- ਗਉ ੫. ਸੁਖ ੧੩, ੫:੧੦ (280) 
ਹੋਰ ਰੂਪ: 


“ਸਭੇ ਸਿਖ ਉਬਾਰਿਅਨੁ ਪੁਭਿ ਕਾਜ ਸਵਾਰੇ। ” 
- ਗਉ ੫, ਵਾਰ ੨੦ਸ, ੫, ੨੨ (323) 
ਉਬਾਰਿਆ - 


“ਅਪੁਨਾ ਦਾਸੁ ਹਰਿ ਆਪਿ ਉਬਾਰਿਆ ਨਾਨਕ ਨਾਮ ਅਧਾਰਾ। ”” 
- ਸੋਰ ੫, ੩੪, ੨੨ (618) 


ਉਬਾਰੇ 
“ਹਰਿ ਧਾਰਹੁ ਹਰਿ ਧਾਰਹੁ ਕਿਰਪਾ, ਕਰਿ ਕਿਰਪਾ ਲੇਹੁ ਉਬਾਰੇ ਰਾਮ। ” 
- ਵਡ ੪, ਛੰਤ ੪, ੪:੧ (575) 
(2) ਬਚਾਨਾ 
“ਹਰਿ ਤੇਰਾ ਕਹਾ ਤੁਝ ਲਏ ਉਬਾਰਿ। ” 
“ਹਰਣਾਖਸੁ ਨਖੀ ਬਿਦਾਰਿਆ ਪ੍ਹਲਾਦੁ ਲੀਆ ਉਬਾਰਿ। ”” 
- ਭੈਰ ੩, ੨੦, ੪੨੧੪ (1133) 


- ਗਉ ੫. ਸੁਖ ੪, ੧:੪ (266) 
- ਮਾਰੂ ੫, ਸੋਲਾ ੧੩, ੨:੧ (1084) 


- ਸੋਰ ਭੀਖ, ੧, ੧":੨ (659) 
ਉਬਾਰੀਅਲੇ - 
“ਦੁਹਸਾਸਨ ਕੀ ਸਭਾ ਦੋੋਪਤੀ ਅੰਬਰ ਲੇਤ ਉਬਾਰੀਅਲੇ । ” 





60 


- ਮਾਲੀ ਨਾਮ, ੨, ੧੧੨ (988) 
- ਗਉ ੫, ਅਸ ੧੨, ੨:੨ (241) 


- ਗਉਂ ਕਬ, ੧, ੨:੨ (323) 


- ਧਨਾ ਨਾਮ, ੪, ੩੯੧ (693) 


ਚੁਕਿਆ, (ਰਾਗ ਦਾ ਅਲਾਪ) ਉਚਾਰਨ ਕੀਤਾ 
“ਪ੍ਰਬਲ ਚੰਡ ਕਉਸਕ ਉਭਾਰਾ। ”” 
- ਰਾਗੁ ੧੨੦ (1430) 


੫ 


“ਭਰਮਿ ਸੂਕੇ ਬਹੁ ਉਭਿ ਸੁਕ ਕਹੀਅਹਿ ਮਿਲਿ ਸਾਧੂ ਸੰਗਿ ਹਰੀਜੈ। ” 
- ਕਲਿ ੪, ਅਸ ੬, ੩:੧ (1326) 


(1) ਲੰਮੇ, ਰੁਕ ਰੁਕ ਕੇ ਆਉਣ ਵਾਲੇ, ਔਖੇ 
“ਲੋਕਾ ਵਿਚਿ ਮੁਹੁ ਕਾਲਾ ਹੋਆ ਅੰਦਰਿ ਉਭੇ ਸਾਸ। ”” 

- ਸੋਰ ੪, ਵਾਰ ੩ਸ, ੩, ੧:੬ (643) 
“ਨਾਂਵੈ ਧਉਲੇ ਉਭੇ ਸਾਹ। ” 

- ਮਾਝ ੧, ਵਾਰ ੧ਸ, ੧, ੨੯ (138) 
(2) ਖੜੋਣਾ 
“ਹਰਖ ਸੋਕ ਉਭੇ ਦਰਵਾਰਿ। ”” 

- ਗਉਂ ੧, ਅਸ ੩, ੫:੨ (222) 


-<- ਉਮੰਗ, ਉਤਸ਼ਾਹ, ਅਨੰਦਮਈ ਅਵਸਥਾ 


“ਦਰਸਨ ਪਿਆਸ ਪ੍ਰਿਅ ਪੁੀਤਿ ਮਨੋਹਰ ਮਨੁ ਨ ਰਹੈ ਬਹੁ ਬਿਧਿ ਉਮਕਾਈ। ” 
- ਸਾਰ ੫, ੧੫, ੧":੨ (1207) 


ਹੋਰ ਰੂਪ: 
ਉਮਕਿਓ - (ਚਾਹ ਨਾਲ ਉਛਲਿਆ) 
“ਓਮਕਿਓ ਹੀਉ ਮਿਲਨ ਪ੍ਰਭੂ ਤਾਈ। ” 


- ਸੂਹੀ ੫, ੫, ੧੨੧ (737) 


“ਉਮਕਿ ਤਰਸਿ ਚਾਲੈ। ” 
- ਮਲਾ ੫, ੨੪, ੧੧੨ (1272) 


“ਏਕ ਦਿਵਸ ਮਨ ਭਈ ਉਮੰਗ । ” 





ਉਮਰਾ/ਉਮਰਾਉ 


61 


- ਬਸੰ ਰਾਮਾ, ੧, ੧:੧ (1195) 
ਦੇਖੋ “ਉਮਕਿ”, ਚਾਉ, ਉਤਸ਼ਾਹ 
“ਆਸ ਪਿਆਸ ਸਫਲ ਮੂਰਤਿ ਉਮਗਿ ਹੀਉ ਤਰਸਨਾ। ”” 

- ਕਾਨ ੫, ੩੫. ੧:੧ (1305) 
(ਅ. “ਉਮਤ”) ਜਾਤੀ, ਸਿਖ ਸੇਵਕ, ਪੈਰੋਕਾਰ 
“ਦਰੁ ਸੇਵੇ ਉਮਤਿ ਖੜੀ ਮਸਕਲੈ ਹੋਇ ਜੰਗਾਲੀ। ” 

- ਰਾਮ ਸਬ, ਵਾਰ ੩:੬ (967) 


“ਫਰੀਦਾ ਉਮਰ ਸੁਹਾਵੜੀ ਸੰਗਿ ਸਵੰਨੜੀ ਦੇਹ। ” 
- ਰਾਮ ੫, ਵਾਰ ੨੧ਸ, ੫, ੨:੧ (966) 


ਉਮਰਥਲ --- (ਸੰ.) ਅੰਦਰ ਦਾ ਫੋੜਾ, ਅੰਤੜੀ ਦਾ ਫੋੜਾ ਜੋ ਬਹੁਤ ਦੁੱਖਦਾਈ ਹੁੰਦਾ ਹੈ 


“ਜਿਨਾ ਅੰਦਰਿ ਉਮਰਥਲ ਸੇਈ ਜਾਣਨਿ ਸੂਲੀਆ। ”” 
- ਗਉ ੪, ਵਾਰ ੧੯ਸ, ੪, ੧:੧ (311) 
(ਅ. ਉਮਰਾ ') 
(ਅਮੀਰ ਦਾ ਬਹੁਵਚਨ) ਅਮੀਰ, ਰਾਜ ਪ੍ਰਬੰਧ ਦੇ ਉਚੇ ਅਧਿਕਾਰੀ 
“ਪਾਤਿਸਾਹ ਸਾਹ ਉਮਰਾਉ ਪਤੀਆਏ । ” 
- ਗੋਂਡ ੫, ਅਸ ੧, ੨:੧ (869) 


ਹੋਰ ਰੂਪ: 


ਉਮਰਾਵ - 
“ਜਿਤਨੇ ਪਾਤਿਸਾਹ ਸਾਹ ਰਾਜੇ ਖਾਨ ਉਮਰਾਵ ਸਿਕਦਾਰ ਹਹਿ ਤਿਤਨੇ ਸਭਿ ਹਰਿ ਕੇ 


- ਬਿਲਾ ੪, ਵਾਰ ੬:੧ (851) 


- ਸੋਰ ੫, ੫੧, ੧:੩ (621) 


“ਮਿਥਿਆ ਰਾਜ ਜੋਬਨ ਅਰੁ ਉਮਰੇ ਮੀਰ ਮਲਕ ਅਰੁ ਖਾਨਾ। ” 
- ਸਾਰ ੫. ੫੮, ੧੧ (1215) 


ਉਤਸ਼ਾਹ, ਉਮੰਗ, ਖੁਸ਼ੀ 
“ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ। ”” 

- ਮਾਝ ੫, ਬਾਰਾ ੮:੧ (134-35) 
“ਬ੍ਹਮਗਿਆਨੀ ਪਰਉਪਕਾਰ ਉਮਾਹਾ। ”” 

- ਗਉ ੫. ਸੁਖ ੮, ੪:੪ (273) 

ਹੋਰ ਰੂਪ: 
ਉਮਾਹਿਓ - (ਖੁਸ਼ ਹੋਣਾ, ਉਤਸ਼ਾਹਿਤ ਹੋਣਾ) 
“ਨਿੰਦ ਚਿੰਦ ਕਉ ਬਹੁਤੁ ਉਮਾਹਿਓ ਬੂਝੀ ਉਲਟਾਇਆ। ”” 





62 


- ਆਸਾ ੫, ੧੨੫, ੨੨ (402) 
ਉਮਾਹੈ - 
“ਜਉ ਦੇਖੈ ਛਿਦੂ ਤਉ ਨਿੰਦਕੁ ਉਮਾਹੈ ਭਲੋ ਦੇਖਿ ਦੁਖ ਭਰੀਐ । ” 
੍‌ - ਬਿਲਾ ੫, ੯੫, ੧:੧ (823) 
ਓਮਾਹਾ - 
“ਹਰਿ ਹਰਿ ਹਰਿ ਹਰਿ ਭਗਤਿ ਦ੍ਰਿੜਾਵਹੁ ਹਰਿ ਹਰਿ ਨਾਮੁ ਓਮਾਹਾ ਰਾਮ। ” 
- ਜੈਤ ੪, ੮, ੧:੩ (698) 


ਉਮਾਪਤਿ --- ਉਮਾ (ਪਾਰਬਤੀ) ਦਾ ਪਤੀ ਸ਼ਿਵਜੀ 


“ਬ੍ਰਹਮਾ ਦੀ ਆਪਣੀ ਧੀ ਉਤੇ ਬੁਰੀ ਨਜ਼ਰ ਤੋਂ" ਕ੍ਰੋਧਿਤ ਹੋ ਕੇ ਸ਼ਿਵਜੀ ਨੇ ਬ੍ਰਹਮਾ ਦਾ 
ਪੰਜਵਾਂ ਸਿਰ ਕੱਟ ਦਿੱਤਾ ਸੀ। ਇਹ ਉਸ ਦੇ ਹਥਾਂ ਨਾਲ ਹੀ ਚਿੰਬੜ ਗਿਆ। ਇਹ 
ਉਦੋ” ਤਕ ਨਾ ਲਥਾ ਜਦ ਤਕ ਉਹ ਤੀਰਥਾਂ ਤੇ ਭੌੱਦਾ ਭੌਂਦਾ ਕਪਾਲ-ਮੋਚਨ ਨਾ 
ਪੁਜਾ। ” 
“ਅਨਿਕ ਪਾਤਿਕ ਹਰਤਾ ਤ੍ਰਿਿਵਣ ਨਾਥੁ ਰੀ ਤੀਰਥਿ ਤੀਰਥਿ ਭੂਮਤਾ ਲਹੈ ਨਾ ਪਾਰੁ 
ਰੀ। ਕਰਮ ਕਰਿ ਕਪਾਲ ਮਫੀਟਸਿ ਰੀ। ” 

- ਧਨਾ ਤਿਲੋ, ੧, ੩:੧;੨ (695) 
“ਗੋਤਮ ਨਾਰਿ ਉਮਾਪਤਿ ਸੂਾਮੀ। ” 

- ਜੈਤ ਰਵਿ, ੧, ੪:੧ (710) 


ਉਮੇਰੀਆ --- ਮੇਰੀ ਮੇਰੀ (ਸ਼ਬਦਾਰਥ) 


ਉਮਰਾ, ਅਮੀਰ ਲੋਕ (ਮਹਾਨ ਕੋਸ਼) 
“ਐਹ ਮੇਰੀਆ” ਦਾ ਸੰਖੇਪ (ਗੁਰੂ ਗ੍ਰੰਥ ਕੋਸ਼) 
ਉਮਰਾਂ (ਗੁਰੂ ਗ੍ਰੰਥ ਕੋਸ਼) 
“ਅਨਿਕ ਉਮੇਰੀਆ। ” 
(ਗੁਰੂ ਗ੍ਰੰਥ ਕੋਸ਼ ਨੇ ਇਸ ਤੁਕ ਦਾ ਪਦ ਛੇਦ ਅਨ“ਕਉ“ਮੇਰੀਆਂ ਕਰਕੇ ਅਰਥ 
“ਅਨ (ਦਵੈਤ) ਨੂੰ ਮੇਲਦੇ ` ਹਨ ਕੀਤੇ ਹਨ) 
- ਬਿਹਾ ੫, ੧, ੨:੨ (537) 

(ਸੰ.) ਹਿਰਦਾ, ਮਨ, ਦਿਲ 
“ਉਰ ਨਾ ਭੀਜੈ ਪਗੁ ਨਾ ਖਿਸੈ ਹਰਿ ਦਰਸਨ ਕੀ ਆਸਾ। ”? 

- ਗਉ ਕਬ, ੬੫, ੧:੨ (338) 
“ਹਰਿ ਮਾਲਾ ਉਰ ਅੰਤਰਿ ਧਾਰੈ। ? 

- ਆਸਾ ੫, 2੭੦, ੨੯੧ (388) 
ਹੋਰ ਰੂਪ: 


ਉਰਿ - 
“ਸਭ ਦਿਨਸੁ ਰੈਣਿ ਗੁਣ ਉਚਰੈ ਹਰਿ ਹਰਿ ਹਰਿ ਉਰਿ ਲਿਵ ਲਾਗੁ । ? 
- ਬਿਲਾ ੪, ਵਾਰ ੧ਸ, ੪, ੧:੩ (849) 


“ਤੇਰਾ ਨਾਮੁ ਕਰੀ ਚਨਣਾਠੀਆ ਜੇ ਮਨੁ ਉਰਸਾ ਹੋਇ। ”” 
- ਗੂਜ ੧, ੧, ੧:੧ (489) 





63 


--- ਉਰ-ਹਾਰਿ - ਦਿਲ ਦਾ ਹਾਰ 
“ਸਾਂਤਿ ਸੂਖ ਅਰੁ ਅਨਦ ਘਨੇਰੇ ਪ੍ਰੀਤਮ ਨਾਮੁ ਰਿਦੈ ਉਰਹਾਰਿ। ” 
- ਬਿਲਾ ੫, ੧੧੧, ੧:੨ (826) 
ਹੋਰ ਰੂਪ: 
ਉਰਹਾਰੁ - 
“ਦੀਪਕੁ ਸਬਦਿ ਵਿਗਾਸਿਆ ਰਾਮਨਾਮੁ ਉਰਹਾਰੁ । ” 
- ਸਿਰੀ ੧, ਅਸ ੨, ੫:੩ (54) 
ਵੇਖੋ “ਉਰ”, ਗਲੇ 
“ਘਰ ਕੀ ਨਾਰਿ ਉਰਹਿ ਤਨ ਲਾਗੀ। ” 
- ਧੰਨਾ ਰਵਿ, ੩, ੩:੧ (794) 
(ਸੰ.) ਤਿਆਰ ਕੀਤਾ ਹੋਇਆ, ਰਿੰਨਿਆ ਹੋਇਆ 
“ਇਕਤੁ ਪਤਰਿ ਭਰਿ ਉਰਕਟ ਕੁਰਕਟ ਇਕਤੁ ਪਤਰਿ ਭਰਿ ਪਾਨੀ। ”” 
- ਆਸਾ ਕਬ, ੪, ੧੯੧ (476) 
ਵੇਖੋ “ਉਰ” - ਦਿਲ ਵਿਚ 
“ਸੇ ਧੰਨਿ ਵਡੇ ਵਡ ਪੂਰੇ ਹਰਿ ਜਨ ਜਿਨ ਹਰਿ ਧਾਰਿਓ ਹਰਿ ਉਰਛੇ । ” 
- ਬਸੰ ੪, ੪, ੩੨ (1178) 
(ਸੰ.) (1) ਉਲਝੇ, ਫਸੇ 
“ਚਾਰ ਅਚਾਰ ਰਹੇ ਉਰਝਾਇ। ”” 
- ਗਉ ਕਬ, ੯, ੨:੨ (325) 


ਹੋਰ ਰੂਪ: 
ਉਰਝਾਇਓ - 
“ਚੰਚਲੁ ਸੁਪਨੇ ਹੀ ਉਰਝਾਇਓ। ” 


- ਦੇਵ ੫, ੧੫, ੧":੧ (531) 
ਉਰਝਾਈ - 
“ਮਹਾ ਮੋਹ ਅਗਿਆਨਿ ਤਿਮਰਿ ਮੋ ਮਨੁ ਰਹਿਓ ਉਰਝਾਈ। ”” 
- ਸੋਰ ੯, ੬, ੧":੨ (632) 
ਉਰਝੇ - 
“ਤਿਨ ਹੀ ਮਾਹਿ ਅਟਕਿ ਜੋ ਉਰਝੇ ਇਦੀ ਪ੍ਰੇਰਿ ਲਇਓ। ”” 
- ਗਉਂ ਕਬ, ੫੯, ੩:੨ (326) 
ਉਰਝੈ - 
“ਨੈਨ ਦੇਖਿ ਪਤੰਗੁ ਉਰਝੈ ਪਸੁ ਨ ਦੇਖੈ ਆਗਿ। ”? 
- ਆਸਾ ਕਬ, ੨੭, ੨੯੧ (482) 
(2) ਝਗੜਨਾ, ਝਗੜਾ ਖੜਾ ਕਰਨਾ 
“ਜਤਨ ਕਰਉ ਉਰਝਾਇ ਪਰੇਵੈ । ” 
- ਆਸਾ ੫, ੪, ੧੨ (371) 
(3) ਚਿੰਬੜੇ ਹੋਣਾ 
“ਸਿਧ ਸਾਧਿਕ ਅਰ ਜਖ੍ ਕਿੰਨਰ ਨਰ ਰਹੀ ਕੰਠਿ ਉਰਝਾਇ। ” 





64 


- ਗੂਜ ੫, ੧੩, ੨੪੧ (500) 
ਹੋਰ ਰੂਪ: 
ਉਰਝਾਇਓ - 
“ਅੰਮ੍ਰਿਤੁ ਸੰਗਿ ਬਸਤੁ ਹੈ ਤੇਰੈ ਬਿਖਿਆ ਸਿਉ ਉਰਝਾਇਓ। ”” 
- ਮਾਰੂ ੫. ਅਸ ੧, ੧":੨ (1013) 


(1) ਚਿੰਬੜੇ ਹੋਣਾ, ਵੇਖੋ “ਉਰਝਾਇ?” (3) 
(2) ਮਗਨ/ਮਸਤ ਰਹਿਣਾ 
“ਰਾਜਨ ਮਹਿ ਰਾਜਾ ਉਰਝਾਇਓ ਮਾਨਨ ਮਹਿ ਅਭਿਮਾਨੀ। ”” 
- ਸੋਰ ੫, ੧੬, ੧੧ (613) 


ਉਰਝਾਈ --- ਉਲਝੀ ਹੋਈ, ਅੜੇ ਪਏ ਹੋਏ, ਵੇਖੋ “ਉਰਝਾਇ” 
“ਛੋਛੀ ਨਲੀ ਤੰਤੁ ਨਹੀ ਨਿਕਸੈ ਨਤਰ ਰਹੀ ਉਰਝਾਈ । ”” 
- ਗਉ ਕਬ, ੫੪, ੪:੧ (335) 


(ਸੰ.) (1) ਉਪਰ, ਉਤੇ, ਉਪਰ ਵਲ 
“ਅਰਧ ਉਰਧ ਮੁਖਿ ਲਾਗੋ ਕਾਸੁ । ”? 
- ਭੈਰ ਕਬ, ਅਸ ੧, ੫:੧ (1162) 
“ਅਰਧ ਉਰਧ ਕਰੇ ਨਿਰੰਜਨ ਵਾਸੁ । ”” 
- ਰਾਮ ੫, ਵਾਰ ੧੨ਸ, ੧, ੪੨ (952) 
(2) ਉਤਕ੍ਰਿਸ਼ਟ ਤਪ, ਸਿੱਧਾਂ ਦਾ ਇਕ ਆਸਨ, ਬਾਹਵਾਂ ਉਚੀਆਂ ਕਰ ਤਪ ਕਰਨਾ 
“ਕਾਇਆ ਸਾਧੈ ਉਰਧ ਤਪੁ ਕਰੈ ਵਿਚਹੁ ਹਉਮੈ ਨ ਜਾਇ। ”” 
- ਸਿਰੀ ੩, ੫੧, ੧:੧ (33) 
“ਜਾਪ ਤਾਪ ਭੂਮਨ ਬਸੁਧਾ ਕਰਿ ਉਰਧ ਤਾਪ ਲੈ ਗੈਨ। ”” 
- ਧੰਨਾ ੫, ੧੩, ੨੦੧ (674) 
(3) (ਸੰ.) ਉਲਟਾ, ਮੂੰਧਾ 
“ਰੇ ਨਰ ਗਰਭ ਕੁੰਡਲ ਜਬ ਆਛਤ ਉਰਧ ਧਿਆਨ ਲਿਵ ਲਾਗਾ। ” 
- ਸਿਰੀ ਬੇਣੀ, ੧, ੧:੧ (93) 
“ਉਰਧ ਪੰਕ ਲੈ ਸੂਧਾ ਕਰੈ। ” 
- ਗਉ ਕਬ, ਵਾਰ ੪:੪ (344) 
(4) ਕਰਤਾਰ ਜੋ ਸਭ ਤੋ ਉਚਾ ਹੈ 
“ਅਰਧ ਉਰਧ ਕੀ ਸੰਧਿ ਕਿਉ ਜਾਨੈ। ” 
- ਗਉ ੧, ਅਸ ੧੬, ੭:੧ (228) 
“ਸ਼ਬਦਾਰਥ” ਨੇ ਇਸ ਦੇ ਅਰਥ ਉਚ ਨੀਚ ਕੀਤੇ ਹਨ। ਇਕ ਹੋਰ ਉਦਾਹਰਣ 
“ਅਰਧਹ ਉਰਧ ਦੋਊ ਤਹ ਨਾਹੀ ਰਾਤਿ ਦਿਨਸ ਤਹਿ ਨਾਹੀ। ” 
- ਗਉ ਕਬ, ੪੮, ੨:੧ (333) 
“ਅਰਧ ਛਾਡਿ ਉਰਧ ਜਉ ਆਵਾ। ”” 
- ਗਉਂ ਕਬ, ਬਾਅ ੨੫:੩ (341) 


ਹੋਰ ਰੂਪ: 
ਉਰਧਿ - 





65 


“ਕੈ ਵਿਚਿ ਧਰਤੀ ਕੈ ਆਕਾਸੀ ਉਰਧਿ ਰਹਾ ਸਿਰਿ ਭਾਰਿ।” 
- ਮਾਝ ੧, ਵਾਰ ੪ਸ, ੧, ੧:੨ (139) 
“ਅੰਤਰਿ ਗਰਭ ਉਰਧਿ ਲਿਵ ਲਾਗੀ ਸੋ ਪ੍ਰਭੁ ਸਾਰੇ ਦਾਤਿ ਕਰੇ । ” 
- ਮਾਰੂ ੧, ਅਸ ੮, ੧੨ (1013) 
(5) ਉਚਾ 
“ਉਰਧ ਮੂਲ ਜਿਸੁ ਸਾਖ ਤਲਾਹਾ ਚਾਰਿ ਬੇਦ ਜਿਤੁ ਲਾਗੇ । ”” 
- ਗੂਜ ੧, ਅਸ ੭, ੨:੧ (503) 


- ਗਉਂ ਕਬ, ਬਾਅ ੨੫:੨ (341) 


ਉਰਧਾਰਿ --- ਉਰ-ਧਾਰ - ਦਿਲ ਵਿਚ ਟਿੱਕਾਣਾ, ਦਿਲ ਵਿਚ ਰਖਨਾ, ਹਿਰਦੇ ਵਿਚ ਵਸਾਣਾ 

“ਹਉਮੈ ਮਮਤਾ ਮਾਰਿ ਕੈ ਹਰਿ ਰਾਖਿਆ ਉਰਧਾਰਿ। ”? 

- ਸਿਰੀ ੩, ੩੪, ੩:੨ (26) 
ਹੋਰ ਰੂਪ: 
ਉਰਧਰਿਓ - 
“ਜਨ ਨਾਨਕ ਹਰਿ ਕਿਰਪਾ ਧਾਰੀ ਉਰਧਰਿਓ ਨਾਮੁ ਹਰੇ । ”” 

- ਮਾਰੂ ੪, ੧, ੪:੩ (995) 
ਉਰਧਰਿਆ - 
“ਭਵਰੁ ਏਕੁ ਪੁਹਪ ਰਸ ਬੀਧਾ ਬਾਰਹ ਲੈ ਉਰਧਰਿਆ। ”? 

- ਰਾਮ ਕਬ, ੬, ੨੧ (970) 
ਉਰਧਾਰੰ - 
“ਏਕੰਕਾਰ ਨਾਮ ਉਰਧਾਰੰ। ? 

- ਗਾਥਾ ੫, ੨੦੦੨ (1361) 
ਉਰਧਾਰਹਿ - 
“ਹਰਿ ਕੇ ਗੁਣ ਹਿਰਦੈ ਉਰਧਾਰਹਿ। ” 


- ਮਾਰੂ ੩, ਸੋਲਾ ੨੩, ੩:੨ (1067) 


ਉਰਧਾਰਾ - 
“ਹਰਿ ਜੀਉ ਰਾਖਹੁ ਹਿਰਦੈ ਉਰਧਾਰਾ। ”” 
- ਗਉ ੩, ਅਸ ੨, ੧:੨ (229) 
ਉਰਧਾਰਿਓ - 
“ਕਿਲਬਿਖ ਖੀਨ ਭਏ ਸਾਂਤਿ ਆਈ ਹਰਿ ਉਰਧਾਰਿਓ ਵਡਭਾਗਾ। ”” 
- ਮਾਲੀ ੪, ੪, ੧੨ (985) 
ਉਰਧਾਰਿਆ - 
“ਗੁਰਮੁਖਿ ਸੇਵਿ ਸਲਾਹਿ ਸਚਾ ਉਰਧਾਰਿਆ। ” 
- ਸੂਹੀ ੩, ਵਾਰ ੧੬੨ (791) 
ਉਰਧਾਰੀ - 
“ਚਰਨ ਕਮਲ ਹਿਰਦੈ ਉਰਧਾਰੀ। ” 





66 


- ਗਉ ੫, ੧੩੯, ੨:੧ (193) 
ਉਰਧਾਰੁ - 
“ਕਲਜੁਗ ਮਹਿ ਰਾਮ ਨਾਮੁ ਉਰਧਾਰੁ । ” 
- ਭੈਰ ੫, ੯, ੧:੧ (1129) 
ਉਰਧਾਰੇ - 
“ਗੁਰ ਕਾ ਸਬਦੁ ਰਖੈ ਉਰਧਾਰੇ । ? 
- ਮਾਝ ੩, ਅਸ ੧੩, ੪੨ (117) 
ਉਰਵਾਰ ---- (1) ਉਰਲਾ ਕੰਢਾ 
“ਕਹਿ ਕਬੀਰ ਉਰਵਾਰ ਨ ਪਾਰ।” 
- ਗਉ ਕਬ, ਥਿਤੀ ੧ਸ:੨ (343) 


ਹੋਰ ਰੂਪ: 


ਉਰਵਾਰੁ - 
“ਕੰਧੀ ਦਿਸਿ ਨਾਂ ਆਵਈ ਨਾ ਉਰਵਾਰੁ ਨ ਪਾਰੁ। ? 


- ਮਾਰੂ ੧, ਅਸ ੨, ੧:੨ (1009) 
(2) ਪਰਲਾ ਕੰਢਾ, ਉਸ ਪਾਰ 
“ਇਸੁ ਤਨ ਧਨ ਕੀ ਕਵਨ ਬਡਾਈ। ਧਰਨਿ ਪਰੈ ਉਰਵਾਰਿ ਨਾ ਜਾਈ। ”? 

- ਗਉਂ ਕਬ, ੧੬, ੧":੧;੨ (326) 
(3) ਲੋਕ, ਇਹ ਲੋਕ 
“ਕਹੁ ਕਬੀਰ ਭਜੁ ਸਾਰਿਗਪਾਨੀ। ਉਰਵਾਰਿ ਪਾਰਿ ਸਭ ਏਕੋ ਦਾਨੀ। ”” 

- ਗਉ ਕਬ, ੬੧, ੪:੧;੨ (357) 
“ਉਰਵਾਰ ਪਾਰ ਕੇ ਦਾਨੀਆ ਲਿਖਿ ਲੇਹੁ ਆਲ ਪਤਾਲੂ । ”” 

- ਗਉ ਰਵਿ, ੧, ੩:੧ (346) 


(1) ਹਿਰਦਾ, ਮਨ, ਵੇਖੋ “ਉਰ? 
(2) ਛਾਤੀ, ਗਲ 
“ਉਰਿ ਲਾਗਹੁ ਸੁਆਮੀ ਪ੍ਰਭ ਮੇਰੇ ਪੂਰਬ ਪ੍ਰੀਤਿ ਗੋਬਿੰਦ ਬੀਚਾਰਹੁ । ” 
- ਬਿਲਾ ੫, ੧੨੩, ੧":੨ (829) 
(3) ਗਲਾ 
“ਗੁਰਮਤਿ ਹਰਿ ਗਾਇਆ ਹਰਿ ਹਾਰੁ ਉਰਿ ਪਾਇਆ ਹਰਿਨਾਮਾ ਕੰਠਿ ਧਾਰੇ । ” 
- ਆਸਾ ੪, ਛੰਤ ੧੨, ੨੪ (446) 
“ਨਾਨਕ ਨਾਮੁ ਨਿਧਾਨੁ ਰਿਦੈ ਉਰਿ ਹਾਰਈ। ” 
- ਸਲੋ ੫, ੬:੬ (1425) 


-<= ਵੇਖੋ “ਉਰਹਾਰਿ? 
(ਸੰ.) ਕਿਸੇ ਨਦੀ ਜਾਂ ਪਹਾੜ ਨੂੰ ਪਾਰ ਕਰਨਾ, ਅਗੇ ਵਧਨਾ 
“ਜੋਤਿ ਬਿਨਾ ਜਗਦੀਸ ਕੀ ਜਗਤੁ ਉਲੰਘੇ ਜਾਇ। ”? 
- ਸਲੋ ਕਬ, ੧੧੪:੨ (1370) 
-- ਵੇਖੋ “ਉਰਝਾਇ” (1) ਫਸਿਆ 
“ਜਿਉ ਉਲਝਾਇਓ ਬਾਧ ਬੁਧਿ ਕਾ ਮਰਤਿਆ ਨਹੀ ਬਿਸਰਾਨੀ। ”” 





67 


- ਗਉ ੫, ਅਸ ੧੫, ੪:੧ (242) 


ਉਲਝੇ, ਵੇਖੋ “ਉਰਝਾਇ” (1) 
“ਆਇਓ ਲਾਭੁ ਲਾਭਨ ਕੈ ਤਾਈ ਮੋਹਨਿ ਠਾਗਉਰੀ ਸਿਉ ਉਲਝਿ ਪਹਾ। ” 
- ਸਾਰ ੫, ੪, ੨:੧ (1203) 


- ਆਸਾ ੧, ੧੨, ੪੧੨ (352) 


ਉਲਟਾਇਆ - 
“ਨਿੰਦ ਚਿੰਦ ਕਉ ਬਹੁਤੁ ਉਮਾਹਿਓ ਬੁਝੀ ਉਲਟਾਇਆ। ” 
੍‌੍ - ਆਸਾ ੫, ੧੨੫, ੨੧੨ (402) 
(2) ਮੁੜ ਕੇ, ਫਿਰ, ਪਲਟਕੇ 
“ਵੀਚਾਰਿ ਮਾਰੈ ਤਰੈ ਤਾਰੈ ਉਲਟਿ ਜੋਨਿ ਨ ਆਵਏ । ”? 
- ਧੰਨਾ ੧, ਛੰਤ ੧, ੨:੩ (688) 
“ਅਬ ਮਨੁ ਉਲਟਿ ਸਨਾਤਨੁ ਹੁਆ। ” 
੍‌੍ - ਗਉ ਕਬ, ੧੭, ੩:੨ (327) 
ਹੋਰ ਰੂਪ: 
ਉਲਟਤ - 


“ਉਲਟਤ ਪਵਨ ਚਕ੍ਰ ਖਟੁ ਭੇਦੇ ਸੁਰਤਿ ਸੁੰਨ ਅਨਰਾਗੀ। ”? 
- ਗਉ ਕਬ, ੪੭, ੧:੧ (333) 


ਉਲਟੀ - 
“ਸਤਿਗੁਰ ਮਿਲਿਐ ਉਲਟੀ ਭਈ ਭਾਈ ਜੀਵਤ ਮਰੈ ਤਾ ਬੂਝ ਪਾਇ। ” 
- ਸੋਰ ੩, ੮, ੧੧ (602) 


- ਗਉ ਕਬ, ੧੭, ੧:੧ (326) 


- ਗਉ ਕਬ, ਥਿਤੀ ੯:੪ (343) 


“ਫਿਰਿ ਉਲਟਿਓ ਜਨਮੁ ਹੋਵੈ ਗੁਰਬਚਨੀ ਗੁਰੁ ਪੁਰਖੁ ਮਿਲੈ ਰੰਗੁ ਲਾਵੈਗੋ । ” 
- ਕਾਨ ੪, ਅਸ ੪, ੨੩੨ (1330) 
ਉਲਟੀ - 
“ਸਤਗੁਰਿ ਮਿਲਿਐ ਉਲਟੀ ਭਈ ਕਹਣਾ ਕਿਛੂ ਨਾ ਜਾਇ। ”” 
੍‌੍ - ਵਡ ੩, ੧, ੩:੨ (558) 
ਉਲਟੀਐ - 





68 


“ਮਨ ਹਰਿ ਰਸ ਘੂਟੀਐ ਸੰਗਿ ਸਾਧੂ ਉਲਟੀਐ। ” 
- ਬਿਲਾ ੫, ੧੨੯, ੨੨ (830) 
ਉਲਟੇ - 
“ਸੰਤਨ ਕੇ ਹਮ ਉਲਟੇ ਸੇਵਕ ਭਗਤਨ ਤੇ ਡਰ ਪਾਵਉ। ” 
- ਧੰਨਾ ਨਾਮ, ੨, ੨੨ (693) 
ਉਲਟੈ - 
“ਪ੍ਰਿਅ ਜਿਸਿ ਪ੍ਰੀਤਿ ਨ ਉਲਟੈ ਕਬਹੁ ਜੋ ਤੈ ਭਾਵੈ ਸਾਈ । ”” 
੍‌੍ - ਮਲਾ ੧, ਅਸ ੩, ੨:੧ (1274) 
ਉਲਟੋ - 
“ਮਨ ਮਹਿ ਮਨੁ ਉਲਟੋ ਮਰੈ ਜੇ ਗੁਣ ਹੋਵਹਿ ਨਾਲਿ। ”” 
- ਰਾਮ ੧, ਓਅੰ ੪੨:੪ (936) 
ਉਲਥੜੇ ---- ਆ ਉਤਰੇ, ਆ ਬੈਠੇ 
“ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਸਰਿ ਹੰਸ ਉਲਥੜੇ ਆਇ। ”? 
- ਸਿਰੀ ੧, ਪਹ ੨, ੩:੧ (75) 


ਹੋਰ ਰੂਪ: 
ਉਲਥੇ - 
“ਕਲਰ ਕੇਹੀ ਛਪੜੀ ਆਇ ਉਲਥੇ ਹੰਝ । ”” 


- ਸਲੋ ਫਰ, ੬੪:੧ (1381) 

(ਸੰ.) (1) ਉਮੰਗ, ਚਾਓ 
“ਮਿਥਨ ਮਨੋਰਥ ਸੁਪਨ ਆਨੰਦ ਉਲਾਸ ਮਨਿਮੁਖਿ ਸਤਿ ਕਹੇ। ” 

- ਆਸਾ ੫, ੧੪੨, ੨੨੧ (406) 
ਹੋਰ ਰੂਪ: 
ਉਲਾਸੁ - 
“ਭਇਆ ਪੁਗਾਸੁ ਰਿਦੈ ਉਲਾਸੁ ਪੁਭੁ ਲੋੜੀਦਾ ਪਾਇਆ। ” 

- ਸਾਰ ੫. ਛੰਤ ੧, ੪:੪ (1237) 


- ਬੰਸ ੫, ੨, ੩੨ (1180) 


“ਹੰਸਾ ਸੇਤੀ ਚਿਤੁ ਉਲਾਸਹਿ ਕੁਕੜ ਦੀ ਓਡਾਰੀ। ” 
- ਗਉਂ ੫. ਵਾਰ ੧੯ਸ, ੫, ੨:੨ (322) 


---- ਅਨਦ, ਖੁਸ਼ੀ 
“ਜਿਉ ਮੀਨਾ ਜਲ ਮਾਹਿ ਉਲਾਸਾ। ”” 
- ਗਉ ੧, ਅਸ ੧੧, ੮:੨ (226) 
ਹੋਰ ਰੂਪ: 
ਉਲਾਸਿ - 





69 


“ਖਾਤ ਪੀਤ ਬਰਤੈ ਅਨਦ ਉਲਾਸਿ। ” 
- ਗਉ ੫. ਸੁਖ ੫, ੨:੨ (268) 
ਉਲਾਸੁ - 
“ਪੇਖਿ ਪੇਖਿ ਸੁਆਮੀ ਕੀ ਸੋਭਾ ਆਨਦੁ ਸਦਾ ਉਲਾਸੁ । ” 
- ਧੰਨਾ ੫, ੨੬, ੧੨ (677) 
(ਸੰ.) ਉਲਾਂਭੇ, ਮਿਹਣੇ, ਸ਼ਿਕਾਇਤ 


“ਲਾਖ ਉਲਾਹਨੇ ਮੋਹਿ ਹਰਿ ਜਬ ਲਗੁ ਨਹ ਮਿਲੈ ਰਾਮ। ” 
- ਬਿਹਾ ੫, ਛੰਤ ੨, ੨੧ (542) 


ਹੋਰ ਰੂਪ: 
ਉਲਾਹਨੌ - 
““ਉਲਾਹਨੋ ਮੈ ਕਾਹੂ ਨ ਦੀਓ। ” 


= ਲਟ ੫, 2, ੧੧੧ (978) 


ਉਲਾਹਿ ---- ਉਤਾਰਣੇ, ਮਿਟਾਉਣੇ, ਲਾਹੁਣੇ 


“ਮਨਿ ਵਾਸੰਦੜੋ ਸਚੁ ਸਹੁ ਨਾਨਕ ਹਭੇ ਡੁਖੜੇ ਉਲਾਹਿ । ? 
- ਜੈਤ ੫, ਵਾਰ ਪਸ, ੫, ੨:੨ (706) 
ਹੋਰ ਰੂਪ: 
ਉਲਾਹਿਅਮੁ - 
“ਹਭੇ ਡੁਖ ਉਲਾਹਿਅਮੁ ਨਾਨਕ ਨਦਰਿ ਨਿਹਾਲਿ। ” 
- ਮਾਰੂ ੫, ਵਾਰ ੪ਸ, ੫, ੧:੨ (1095) 
ਉਲਾਹੀ - 
“ਹਰਿਨਾਮੁ ਲਾਹਾ ਦਾਸ ਕਉ ਦੀਆ ਸਗਲੀ ਤ੍ਰਿਸਨ ਉਲਾਹੀ ਸੰਤਹੁ । ? 
- ਰਾਮ ੫, ਅਸ ੭, ੧":੨ (916) 
ਵੇਖੋ “ਉਲਾਹਨੇ” - ਰੋਸ, ਸ਼ਿਕਾਇਤ 
“ਜਾਲਣ ਗੋਰਾਂ ਨਾਲਿ ਉਲਾਮੇ ਜੀਅ ਸਹੇ। ”” 
- ਆਸਾ ਫਰ, ੨, ੮:੨ (488) 


ਉਵਟੀਐ ---- ਵਟਣ ਦਾ ਭਾਵ, ਖਟੀ, ਕਮਾਈ, ਜਿਤ 


“ਕਉਣ ਹਾਰੇ ਕਿਨਿ ਉਵਟੀਐ। ” 
- ਰਾਮ ਸਬ, ੨:੧੩ (967) 


- ਮਲਾ ੧, ਵਾਰ ੨੪੧੭ (1289) 


“ਗਾਵਨ ਭਾਵਨ ਸੰਤਨੁ ਤੋਰੈ ਚਰਨ ਉਵਾ ਕੈ ਪਾਉ । ? 
- ਦੇਵ ੫, ੩੮, ੧":੨ (536) 


ਉਸਰਹਿ ---- ਉਸਰਣ, ਬਣਨ 





70 


“ਮੋਤੀ ਤ ਮੰਦਰ ਊਸਰਹਿ ਰਤਨੀ ਤੇ ਹੋਹਿ ਜੜਾਉ। ” 
- ਸਿਰੀ ੧, ੧, ੧:੧ (14) 


“ਈਹਾ ਊਹਾ ਜੋ ਕਾਮਿ ਤੇਰੈ। ” 
- ਗਉਂ ੫, ਅਸ ੨. ੧":੨ (236) 
ਹੋਰ ਰੂਪ: 


ਉਹਾ - 
“ਆਗੈ ਚਲਣੁ ਅਉਰੁ ਹੈ ਭਾਈ ਊਹਾ ਕਾਮਿ ਨ ਆਇਆ। ” 
- ਗਉਂ ੫, ੧੬੪”, ੧:੨ (216) 


ਗਿਹ 
“ਊਹਾਂ ਬੈਰਿ ਸਦਾ ਮੇਰੇ ਭਾਈ। ” 


- ਗਉ ਰਵਿ, ੨, ੧":੨ (345) 


““ਊਹੀ ਤੇ ਹਰਿਓ ਊਹਾ ਲੇ ਧਰਿਓ ਜੈਸੇ ਬਾਸਾ ਮਾਸ ਦੇਤ ਝਾਟੁਲੀ। ” 

- ਸਾਰ ੫, ੬੧, ੧:੧ (1216) 
(ਸੰ.) ਕਲਰ, ਰੋਹੀ 
“ਕਿਆ ਕਾਸੀ ਕਿਆ ਊਖਰੁ ਮਗਹਰੁ ਰਾਮੁ ਰਿਦੈ ਜਉ ਹੋਈ। ” 

- ਧੰਨਾ ਕਬ, ੩, ੨੨ (692) 


--- ਪੁਗਟ ਹੋਇਆ, ਪ੍ਰਕਾਸ਼ਵਾਨ ਹੋਇਆ 


- ਰਾਮ ੧, ਓਅੰ ੮:੩ (930) 


“ਸੁਰਤਿ ਹੋਵੈ ਪਤਿ ਊਗਵੈ ਗੁਰਬਚਨੀ ਭਉ ਖਾਇ। ” 
- ਸਿਰੀ ੧, ੧੦, ੪:੨ (18) 


“ਚਉਥੈ ਆਈ ਉੱਘ ਅਖੀ ਮੀਟਿ ਪਵਾਰਿ ਗਇਆ। ?” 
੍‌੍ - ਮਾਝ ੧, ਵਾਰ ੧੭ਸ, ੧; ੧੭ (146) 
(1) ਵੇਖੋ “ਉੱਘ”, ਨੀਂਦ 
“ਰਾਤੀ ਊਘੈ ਦਬਿਆ ਨਵੇ ਸੋਤ ਸਭਿ ਢਿਲਾ। ” 
- ਗਉ ੪, ਵਾਰ ੯ਸ, ੪, ੨੨ (304) 
(2) ਉਥੇ, ਉਧਰ 
“ਈਘੇ ਨਿਰਗੁਨ ਊਘੈ ਸਰਗੁਨ ਕੇਲ ਕਰਤ ਬਿਚਿ ਸੁਆਮੀ ਮੇਰਾ। ” 
- ਬਿਲਾ ੫, ੧੧੭, ੧":੨ (827) 


ਵੇਖੋ “ਉਚ, ਉਚਾ 





7] 


“ਸਹਜ ਗੁਫਾ ਮਹਿ ਤਾੜੀ ਲਾਈ ਆਸਣੁ ਉਚ ਸਵਾਰਿਆ ਜੀਉ। ”” 
- ਮਾਝ ੫, ੧੦, ੧:੩ (97) 
ਹੋਰ ਰੂਪ: 


€) 


“ਉਚੰ ਤੇ ਨੀਚੰ ਨਾਨ੍ਹਾ ਸੁ ਮੂਚੰ। ” 
- ਸਸ ੫, ੧੨੨ (1355) 

ਊਚਉ - 
“ਉਚਉ ਥਾਨੁ ਸੁਹਾਵਣਾ ਊਪਰਿ ਮਹਲੁ ਮੁਰਾਰਿ। ” 

- ਸਿਰੀ ੧, ੧੨, ੨:੧ (18) 
“ਊਚਉ ਦੇਖਿ ਸਬਦਿ, ਬੀਚਾਰੈ। ” (ਊਚੇ ਪ੍ਰਭੂ ਨੂੰ ਵੇਖ ਕੇ ਸਬਦ ਦੁਆਰਾ ਵਿਚਾਰ 
ਕਰਦਾ ਹੈ) 

- ਰਾਮ ੧, ਓਅੰ ੯:੨ (930) 
ਊਚਹ - 
“ਅਗਮ ਅਗਮ ਊਚਹ ਤੇ ਊਚ । ”” 

- ਬਸੰ ੫, ੭, ੩੩ (1182) 


ਊਚਾ - 
““ਬਹੁਤੋ ਬਹੁਤੁ ਵਖਾਣੀਐ ਊਚੋ ਉਚਾ ਥਾਉ। ” 


- ਸਿਰੀ ੫, ੭੭, ੪੧ (44) 
ਊਚੀ - 
“ਚਉਥੀ ਪਉੜੀ ਗੁਰਮੁਖਿ ਉਚੀ ਸਚੋ ਸਚੁ ਕਮਾਵਣਿਆ। ” 
- ਮਾਝ ੫, ਅਸ ੭, ੪:੩ (113) 
“ਊਚੇ ਮੰਦਰ ਸੁੰਦਰ ਛਾਇਆ।” 
- ਗਉਂ ੫, ੭੧, ੧੨ (175) 


=੩੩ 


“ਊਂਚੈ ਥਲਿ ਫੂਲੇ ਕਮਲ ਅਨੂਪ। ” 


“ਬਹੁਤੋ ਬਹੁਤੁ ਵਖਾਣੀਐ ਊਚੋ ਊਚਾ ਥਾਉ। ” 


- ਰਾਮ ੫, ੫੦, ੩੨ (898) 


- ਸਿਰੀ ੫, ੭੭, ੪੧੨ (44) 
ਿਘ ੧1 


“ਉਤਮ ਊਚੌ ਪਾਰਬ੍ਰਹਮੁ ਗੁਣ ਅੰਤੁ ਨ ਜਾਣਹਿ ਸੇਖ। ” 
- ਗਉ ੫. ਥਿਤੀ ੬:੨ (298) 
- ਚਉਂ ੫, ੯:੧ (1364) 
(2) ਊਤਮ 
“ਹਰਿ ਜਸੁ ਉਚ ਸਭਨਾ ਤੇ ਊਪਰਿ ਹਰਿ ਹਰਿ ਹਰਿ ਸੇਵਿ ਛਡਾਈ। ”” 
- ਧੰਨਾ ੪, ੮, ੧":੨ (669) 





ਉਡ 


ਹੋਰ ਰੂਪ: 


ਊਚਾ - 
“ਸਭੁ ਕੋ ਉਚਾ ਆਖੀਐ ਨੀਚੁ ਨ ਦੀਸੈ ਕੋਇ। ” 


- ਸਿਰੀ ੧, ਅਸ ੧੪, ੬:੧ (62) 


ਊਚੀ - 
“ਸੰਤ ਜਨਾ ਕੀ ਉਚੀ ਬਾਨੀ। ”? 
੍‌੍ - ਕਾਨ ੫, ੧੩, ੨:੧ (1300) 
ਉਚਰਹਿ ---- ਦੇਖੋ “ਉਚਰੁ `, ਬੋਲਣਾ, ਉਚਾਰਨਾ 
“ਜਿਤੁ ਮੁਖਿ ਨਾਮੁ ਨ ਉਚਰਹਿ ਬਿਨੁ ਨਾਂਵੈ ਰਸ ਖਾਹਿ। ” 
੍‌੍ - ਆਸਾ ੧, ਵਾਰ ੧੯ਸ, ੧, ੧:੮ (473) 


“ਸਹਜੇ ਹੀ ਗੁਣ ਊਚਰੈ ਭਗਤਿ ਕਰੇ ਲਿਵ ਲਾਇ। ” 
- ਸਿਰੀ ੩, ਅਸ ੨੩, ੩੨ (68) 
ਵੇਖੋ “ਉਛਲਿਆ” - ਉਪਰ ਉਠਣਾ, ਕੰਢਿਆਂ ਤੋ ਬਾਹਰ ਹੋਣਾ 
“ਨਾ ਸਰਵਰੁ ਨਾ ਊਛਲੈ ਐਸਾ ਪੰਥੁ ਸੁਹੇਲਾ। ” 
- ਸੂਹੀ ੧, ੪, ੧੨ (729) 
ਵੇਖੋ “ਉਜੜ”, ਉਜਾੜ, ਜਿਥੇ ਕੋਈ ਨਾ ਵਸਦਾ ਹੋਵੇ 
“ਬਸਤੋ ਹੋਇ ਹੋਇ ਸੁ ਉਜਰੁ, ਉਜਰੁ ਹੋਇ ਸੁ ਬਸੈ। ” 
- ਸਾਰ ਕਬ, ੨, ੧੧੨ (1252) 
ਵੇਖੋ “ਉਠਿ” (1) ਉਠਾਂ, ਸਾਵਧਾਨ ਹੋਵਾਂ 
“ਊਠਉ ਬੈਸਉ ਰਹਿ ਭਿ ਨ ਸਾਕਉ ਦਰਸਨੁ ਖੋਜਿ ਖੋਜਾਵਉ। ” 
- ਆਸਾ ੫, ੧੨੧, ੨੧ (401) 
ਹੋਰ ਰੂਪ: 
ਊਠਤ - 
“ਊਠਤ ਬੈਠਤ ਸੋਵਤ ਜਾਗਤ ਹਰਿ ਧਿਆਈਐ ਸਗਲ ਅਵਰਦਾ ਜੀਉ । ” 
- ਮਾਝ ੫, ੨੪, ੧੩ (101) 
ਵੇਖੋ “ਉਠਿ” (2), ਪੈਦਾ ਹੋਣਾ, ਉਤਪੰਨ ਹੋਣਾ 
“ਜਲ ਤੇ ਊਠਹਿ ਅਨਿਕ ਤਰੰਗਾ। ” 
- ਸ਼ੂਹੀ ੫, ੧, ੨੧ (736) 
ਵੇਖੋ ਉਠਿ (3) ਨੀਂਦ ਤੋ' ਮੁਕਤ, ਜਾਗਿਆ 
“ਊਠਤ ਸੋਵਤ ਹਰਿ ਸੰਗਿ ਪਹਰੂਆ। ” 
- ਗਉਂ ੫, ੧੫੪, ੧":੧ (196) 
ਵੇਖੋ ਉਠਿ (1), ਖੜਾ ਹੋਣਾ 
“ਜਨ ਕੀ ਟਹਲ ਸੰਭਾਖਨੁ ਜਨ ਸਿਉ ਊਠਨੁ ਬੈਠਨੁ ਜਨ ਕੈ ਸੰਗਾ। ” 





[, 


- ਬਿਲਾ ੫, ੧੨੦, ੧:੧ (828) 
(1) ਵੇਖੋ ਉਠਿ (9), ਤੁਰ ਪਏ 


“ਗਣਤੀ ਗਣਉ ਨ ਗਣਿ ਸਕਉ ਊਠਿ ਸਿਧਾਰੇ ਕੇਤ। ”” 
- ਗਉਂ ੫, ਬਾਅ ੨੬੨ (255) 


(2) ਵੇਖੋ ਉਠਿ (1), ਖੜਾ ਹੋਣਾ 
“ਬੁਰੇ ਕਾਮ ਕਉ ਉਠਿ ਖਲੋਇਆ। ” 


- ਸ਼ੂਹੀ ੫, ੮, ੧:੧ (738) 
(3) ਊਠ, ਇਕ ਜਾਨਵਰ 
“ਸੁਆਨ ਸੂਕਰ ਬਾਇਸ ਜਿਵੈ ਭਟਕਤੁ ਚਾਲਿਓ ਊਠਿ। ” 
- ਮਾਰੂ ਕਬ, ੧, ੧:੨ (1105) 


“ਰੂਖੀ ਬਿਰਖ ਊਡਉ ਭੂਖਾ ਪੀਵਾ ਨਾਮੁ ਸੁਭਾਈ। ” 
- ਮਲਾ ੧, ਅਸ ੩, ੪:੧ (1274) 


ਤਿਨ 
- ਸਿਰੀ ੩, ਅਸ ੨੦, ੨੧ (66) 


ਵੇਖੋ “ਉਡਹੁ ', (1), ਉਡਦੀ 
“ਜੈਸੀ ਗਗਨਿ ਫਿਰੰਤੀ ਊਡਤੀ ਕਪਰੇ ਬਾਗੇ ਵਾਲੀ। ” 
- ਗਉ ੪, ੫੧, ੨:੧ (168) 


ਵੇਖੋ “ਉਡਹੁ ` (1) ਮੈਂ ਉਡਾਂ, ਮੈ ਪਰਵਾਜ਼ ਕਰਾਂ 
“ਉਡਾਂ ਉਡਿ ਚੜਾ ਅਸਮਾਨਿ। ” 
- ਮਲਾ ੧, ੯, ੨੧੧ (1257) 


(1) ਵੇਖੋ “ਉਡਹਿ” (1), ਪਰਵਾਜ਼ ਕਰਕੇ 
““ਊਂਡੇ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ। ” 

- ਗੂਜ ੫, ੧, ੩੧ (495) 
(2) ਵੇਖੋ “ਉਡਹਿ” (2), ਖਿੰਡ ਜਾਣਾ 
“ਊਡਿ ਜਾਇਗੋ ਧੂਮੁ ਬਾਦਰੋ ਇਕੁ ਭਾਜਹੁ ਰਾਮੁ ਸਨੇਹੀ। ” 

- ਸੋਰ ੫, ੪, ੧":੨ (609) 
(3) ਚਲੇ ਗਏ 
“ਨਿੰਦਕ ਟਿਕਨੁ ਨ ਪਾਵਨਿ ਮੂਲੇ ਊਡਿ ਗਏ ਬੇਕਾਰ। ” 

- ਧਨਾ ੫, ੫੨, ੧":੨ (683) 


<<= ਵੇਖੋ “ਉਡਹਿ” (1) 
“ਊਡੇ/ਉਡੇ ਉਡਿ ਆਵੈ ਸੈ ਕੋਸਾ ਤਿਸੁ ਪਾਛੇ ਬਚਰੇ ਛਰਿਆ। ” 
- ਗੂਜ ੫, ੧, ੩:੧ (495) 
ਝੁਕੀ ਹੋਈ, ਮੂਧੀ ਹੋਈ ਹੋਈ (ਸ਼ਬਦਾਰਥ); ਨਿਵਾਨ (ਮਹਾਨਕੋਸ਼) 
“ਇਨ ਬਿਧਿ ਡੂਬੀ ਮਾਕੁਰੀ ਭਾਈ ਉੱਡੀ ਸਿਰ ਕੈ ਭਾਰੀ। ” 





74 


- ਸੋਰ ੧, ਅਸ ੨, ੨੩ (635) 


(ਸੰ.) (ਨਯੂਨ) ਖਾਲੀ, ਸਖਣਾ 
“ਡਿਠੜੋ ਹਭ ਠਾਇ ਊਣ ਨ ਕਾਈ ਜਾਇ।” 
- ਗਉਂ ੫. ਵਾਰ ੪ਸ, ੫, ੧:੧ (318) 
ਹੋਰ ਰੂਪ: 
ਉਣੰ - 
“ਬੂਡੰਤ ਤਰੀਅੰ ਉਣੰ ਤ ਭਰੀਅੰ।” 
- ਸਸ ੫, ੬੪੧੨ (1359) 


ਉਣਮ - 
“ਦੇਹ ਛਿਜੰਦੜੀ ਉਣਮ ਝੁਣਾ ਗੁਰਿ ਸਜਣਿ ਜੀਉ ਧਰਾਇਆ। ” 
ਜਾ - ਰਾਮ ੫, ਵਾਰ ੧੬ਸ, ੫, ੨:੧ (964) 
ਉਣਾ - 
“ਜਾ ਕੈ ਉਣਾ ਕਛਹੁ ਨਾਹਿ। ? 
੍‌ ੍‌ - ਗਉ ੫, ੧੦੮, ੧:੨ (187) 


ਉਣੀ - 
“ਊਣੀ ਆਸ ਮਿਥਿਆ ਸਭਿ ਬੋਲਾ। ” 
- ਮਾਰੂ ੫. ੧੯, ੨੭੮ (1004) 


ਉ 
“'ਖਿਨ ਮਹਿ ਕਰੇ ਨਿਹਾਲੁ ਊਣੇ ਸੁਭਰ ਭਰਿ। ” 
- ਗੂਜ ੫, ਵਾਰ ੬:੬ (519) 

(1) ਵੇਖੋ “ਊਣ” - ਖਾਲੀ 
(2) ਘਟ 
“ਉਣਾ ਕਹੀ ਨ ਹੋਇ ਘਟੇ ਘਟਿ ਸਾਰਿਆ।” 

- ਗੂਜ ੫, ਵਾਰ ੧੯:੩ (523) 
ਹੋਰ ਰੂਪ: 
ਊਣੀ - 
“ਊਣੀ ਨਾਹੀ ਝੂਣੀ ਨਾਹੀ ਨਾਹੀ ਕਿਸੈ ਵਿਹੂਣੀ। ” 
- ਰਾਮ ੫. ਵਾਰ ੬ਸ, ੫, ੧੪ (959) 


ਉਣੇ - 
““ਸੁਭਰ ਭਰੇ ਨ ਹੋਵਹਿ ਊਣੇ ਜੋ ਰਾਤੇ ਰੰਗੁ ਲਾਈ ਰੇ । ” 

- ਗਉਂ ੧, ੧੬, ੪:੧ (156) 
(3) ਘਾਟ, ਕਮੀ 
“ਉਣਾ ਨਾਹੀ ਕਿਛੁ ਜਨ ਤਾ ਕੈ। ” 

- ਭੈਰ ੫, ੫੦, ੪੧੩ (1150) 
ਹੋਰ ਰੂਪ: 


ਉਣੀ - 
“ਸਗਲ ਮਨੋਰਥ ਕੀਨੇ ਕਰਤੇ ਊਣੀ ਬਾਤ ਨ ਕਾਈ। ” 





75 


- ਸੋਰ ੫, ੬੪, ੧":੨ (625) 
ਵੇਖੋ “ਉਤ” - ਉਧਰ, ਉਥੇ 
“ਈਤ ਉਤ ਪ੍ਰਭ ਤੁਮ ਸਮਰਥਾ ਸਭੁ ਕਿਛੁ ਤੁਮਰੈ ਹਾਥੇ। ” 
- ਗਉਂ ੫, ੧੩੫”, ੩:੧ (209) 


ਹੋਰ ਰੂਪ: 


ਊਤਹਿ - 
“ਈਤਹਿ ਊਤਹਿ ਘਟਿ ਘਟਿ ਘਟਿ ਘਟਿ ਤੂੰ ਹੀ ਤੂੰ ਹੀ ਮੋਹਿਨਾ। 

- ਆਸਾ ੫, ੧੪੪, ੧੧ (407) 
ਵੇਖੋ “ਉਤਮ” - ਸ੍ਰੇਸ਼ਟ, ਚੰਗੇ 
“ਊਤਮ ਸੇ ਦਰਿ ਊਤਮ ਕਹੀਅਹਿ ਨੀਚ ਕਰਮ ਬਹਿ ਰੋਇ। ” 

- ਸਿਰੀ ੧, ੪, ੧":੨ (15) 

ਹੋਰ ਰੂਪ: 
ਉਤਮਾ - 
“ਭਗਤਿ ਰਤੇ ਸੇ ਉਤਮਾ ਜਤਿ ਪਤਿ ਸਬਦੇ ਹੋਇ। ” 


- ਆਸਾ ੩, ਅਸ ੩੦, ੭੧ (426) 


ਉਤਮੁ - 
“ਮੇਰੇ ਮਨ ਹਰਿ ਹਰਿ ਹਰਿ ਹਰਿ ਹਰਿ ਜਸੁ ਊਤਮੁ ਲੈ ਲਾਹਾ ਹਰਿ ਮਨਿ ਹਸੀਐ। ” 
- ਗਉਂ ੪, ੫੭, ੩੧ (170) 
ਉਤਸੋ- 
“ਸਗਲ ਗੁਣਾ ਗੁਣ ਊਤਮੋ ਭਰਤਾ ਦੂਰਿ ਨ ਪਿਖੁ ਰੀ।” 
- ਆਸਾ ੫, ੧੧੮, ੧:੨ (480) 
ਵੇਖੋ “ਉਤਰ” (6) - ਤ੍ਰਿਪਤ ਹੋਵੇ, ਮਿਟੇ 
“ਜਲ ਬਿਨੁ ਪਿਆਸ ਨ ਉਤਰੈ ਛੁਟਿਕ ਜਾਂਹਿ ਮੇਰੇ ਪ੍ਰਾਨ। ” 
- ਮਲਾ ੧, ਵਾਰ ੧੩ਸ, ੩, ੨:੨ (1284) 
ਵੇਖੋ “ਉਦਕ?” - ਜਲ, ਪਾਣੀ 
“ਆਨੀਲੈ ਕੁੰਭ ਭਰਾਈਲੇ ਊਦਕ ਠਾਕੁਰ ਕਉ ਇਸਨਾਨੁ ਕਰਉ। ” 
- ਆਸਾ ਨਾਮ, ੨, ੧੯੧ (485) 


- ਰਾਮ ੫, ਅਸ ੫, ੮੧ (905) 
ਮੂੰਧਾ, ਉਲਟਾ 
“ਚਿਤਿ ਚਿਤਵਉ ਚਰਣਾਰਬਿੰਦ ਉਧ ਕਵਲ ਬਿਗਸਾਂਤ। ”” 

- ਗਉਂ ੫, ਬਾਅ ੨੨ਸ:੧ (254) 





76 


“ਊੱਧ ਕਵਲੁ ਜਿਸੁ ਹੋਇ ਪ੍ਰਗਾਸਾ ਤਿਨਿ ਸਰਬ ਨਿਰੰਜਨੁ ਡੀਠਾ ਜੀਉ। ” 
- ਮਾਝ ੫, ੪੯, ੨੩ (108) 


- ਰਾਮ ੧, ਸਿਗੋ ੧੧:੧ (939) 


ਉਧਉ - 
“ਹੁਕਮੈ ਅੰਦਰਿ ਜੰਮਿਆ ਪਿਆਰੇ ਊਧਉ ਸਿਰ ਕੈ ਭਾਰਿ। ” 
- ਸੋਰ ੧, ਅਸ ੩, ੪:੨ (636) 
ਊਧਾ - 
“ਮਨਮੁਖੁ ਊਧਾ ਕੁਉਲੁ ਹੈ ਨਾ ਤਿਸੁ ਭਗਤਿ ਨ ਨਾਉ।” 
- ਗੂਜ ੩, ਵਾਰ ਦਸ, ੩, ੨:੧ (511) 
ਊੱਧੈ - 
“ਉੱਧੈ ਭਾਂਡੇ ਕਛੁ ਨ ਸਮਾਵੈ ਸੀਧੈ ਅੰਮ੍ਰਿਤੁ ਪਰੈ ਨਿਹਾਰ। ” 
੍‌ - ਗੂਜ ੧, ਅਸ ੨, ੫੨ (504) 


ਧੋ - 


- ਗਉ ੧, ਅਸ ੧, ੨:੧ (225) 


(ਸੰ.) ਕ੍ਰਿਸ਼ਨ ਜੀ ਦਾ ਭਗਤ ਉਥੋਂ, ਇਹ ਦੇਵ ਭਾਗ ਯਾਦਵ ਦਾ ਪੁੱਤਰ ਤੇ ਕ੍ਰਿਸ਼ਨ ਜੀ 
ਦਾ ਚਾਚਾ ਤੇ ਮਿਤ੍ਰ ਸੀ ਅਤੇ ਉਨ੍ਹਾਂ ਦੇ ਸੁਨੇਹੇ ਲੈ ਬਿੰਦਰਾਬਨ ਦੀਆਂ ਗੋਪੀਆਂ ਕੋਲ ਗਿਆ 
ਸੀ। 
- ਸਵ ੧, ੪:੩ (1389) 
(ਸੰ.) (1) ਘਾਟ, ਕਮੀ 
“ਜਾ ਕੈ ਉਨ ਨਾਹੀ ਕਾਹੂ ਬਾਤ। ” 
- ਗਉਂ ੫, ਅਸ ੬, ੭:੧ (238) 
(2) ਖਾਲੀ, ਵਿਹੂਣੀ 
“ਵਾਸੁਦੇਵ ਸਰਬਤ੍ਰ ਮੈ ਊਨ ਨ ਕਤਹੂ ਠਾਇ। ”” 
- ਗਉਂ ੫, ਬਾਅ ੪੬ਸ:੧ (259) 
“ਨੀਚਾ ਤੇ ਊਚ ਊਨ ਪੂਰੀਨਾ। ” 
- ਬਿਲਾ ੫, ੧੨, ੩੯੧ (804) 
(3) ਮੁਥਾਜ (ਭਾਵ), ਨਿਵਾਨ 
“ਉਚ ਊਨ ਸਭ ਏਕ ਸਮਾਨਾ ਮਨਿ ਲਾਗਾ ਸਹਿਜ ਧਿਆਨਾ ਹੇ। ”” 
- ਮਾਰੂ ੫, ਸੋਲਾ ੪, ੬:੩ (1075) 


- ਰਾਮ ੧, ਓਅੰ ੮:੫ (930) 





77 


“ਊੱਨਵਿ ਉਨਵਿ ਆਇਆ ਅਵਰਿ ਕਰੇਦਾ ਵੰਨ। ” 
- ਮਲਾ ੧, ਵਾਰ ੫ਪਸ, ੩. ੧੧ (1280) 


“ਸਰਬ ਸਿਧਿ ਨਵਨਿਧਿ ਤਿਤੁ ਗ੍ਰਿਹਿ ਊਨਾ ਨਹੀਂ ਸਭੁ ਕਛੂ। ” 
- ਆਸਾ ੫, ਛੰਤ ੭, ੨:੪ (457) 


(1) ਖਾਲੀ 
“ਜੋ ਖਿਨ ਮਹਿ ਊਨੇ ਸੁਭਰ ਭਰਾਹੂ । ”” 
- ਗਉਂ ੫. ਬਾਅ ੪੯੨ (260) 
(2) ਅਧੂਰੇ 
“ਊਨੇ ਕਾਜ ਨ ਹੋਵਤ ਪੂਰੇ। ” 
- ਰਾਮ ੫, ੫੨, ੨੯੧ (899) 


ਉਪਜਹਿ ---- ਵੇਖੋ “ਉਪਜਹਿ” - ਜੰਮਣਾ, ਪੈਦਾ ਹੋਣਾ 
“ਸਰਬ ਸੁਖਾ ਸੁਖ ਉਪਜਹਿ ਦਰਗਹ ਪੈਧਾ ਜਾਇ। ” 


- ਸਿਰੀ ੫, ੮੦, ੧":੨ (45) 
ਹੋਰ ਰੂਪ: 
ਊਪਜੀ - 
“ਹਰਿ ਕੀ ਪ੍ਰੀਤਿ ਤਿਨ ਊਪਜੀ ਹਰਿ ਪ੍ਰੇਮ ਕਸਾਏ। ”” 
- ਗੂਜ ੩, ਵਾਰ ੧੧:੨ (513) 
ਊਪਜੇ - 
“ਨਾਮੈ ਤੇ ਸਭਿ ਉਪਜੇ ਭਾਈ ਨਾਇ ਵਿਸਰਿਐ ਮਰਿ ਜਾਇ। ” 
- ਸੋਰ ੩, ੯, ੨:੧ (603) 
“ਸਚੁ ਮਿਲੈ ਸਚੁ ਊਪਜੈ ਸਚ ਮਹਿ ਸਾਚਿ ਸਮਾਇ। ” 
- ਸਿਰੀ ੧, ੧੦, ੫:੧ (18) 
“ਪੂਰੇ ਗੁਰ ਤੇ ਸਤਸੰਗਤਿ ਊਪਜੈ ਸਹਜੇ ਸਚਿ ਸੁਭਾਇ। ” (ਭਾਵ ਪ੍ਰਾਪਤੀ ਹੁੰਦੀ ਹੈ) 
- ਆਸਾ ੩, ਅਸ ੩੧, ੫:੨ (427) 


(1) ਵੇਖੋ “ਉਪਰਿ” (1) - ਉਤੇ 
“ਉਪਰ ਕਉ ਮਾਂਗਉ ਖੀ'ਧਾ। ” 

੍‌ - ਸੋਰ ਕਬ, ੧੧, ੩:੩ (656) 
ਹੋਰ ਰੂਪ: 
ਉਪਰਿ - 
“ਊਚਉ ਥਾਨੁ ਸੁਹਾਵਣਾ ਊਪਰਿ ਮਹਲੁ ਮੁਰਾਰਿ। ”” 

੍‌੍ ੍‌੍ - ਸਿਰੀ ੧, ੧੨, ੨:੧ (18) 
ਊਪਰੇ - 
““ਮਿਰਤੁ ਹਸੈ ਸਿਰ ਉਪਰੇ ਪਸੁਆ ਨਹੀ ਬੂਝੈ । ” 

੍‌੍ ਸਰ ੍‌੍ - ਬਿਲਾ ੫, ੩੬, ੧:੧ (809) 





78 


(1) ਵੇਖੋ “ਉਪਰਿ” (5) - ਉਪਰ, ਤੇ 
“ਜਿਸੁ ਊਪਰਿ ਪ੍ਰਭੁ ਕਿਰਪਾ ਕਰੈ । ” 
ਤਿਸੁ ਉਪਰ ਤੇ ਕਾਲੁ ਪਰਹਰੈ। ” 
- ਭੈਰ ੫, ੩੮, ੧:੩੧੪ (1146) 
“ਤਿਸੁ ਊਪਰਿ ਮਨ ਕਰਿ ਤੂੰ ਆਸਾ। ” 
- ਗਉਂ ੫, ੧੦੮, ੩:੧ (187) 


ਉਪਰੇ - 
“ਮਾਨੁ ਕਰਉ ਤੁਧੁ ਊਪਰੇ ਮੇਰੇ ਪ੍ਰੀਤਮ ਪਿਆਰੇ । ”” 
- ਬਿਲਾ ੫, ੩੪, ੧":੧ (809) 
(2) ਲਈ, ਵਾਸਤੇ 
“ਭੂਮੀਆ ਭੂਮਿ ਊਪਰਿ ਨਿਤ ਲੁਝੈ । ”” 
- ਗਉ ੫. ੧੧੩, ੨:੧ (188) 
(3) ਉਪਰ, ਕੋਲ, ਹਾਜ਼ਰੀ ਵਿਚ 
“ਬਿਰਧਿ ਭਇਆ ਉਪਰਿ ਸਾਕ ਸੈਨ। ” 
- ਗਉ ੫. ਸੁਖ ੪, ੧੭ (267) 
(4) ਉਤਾਂਹ, ਸ੍ਰੇਸ਼ਟ, ਵੇਖੋ “ਉਪਰ” 
““ਮੁੰਨ ਦਾਨ ਜਪ ਤਪ ਜੇਤੇ ਸਭ ਊਪਰਿ ਨਾਮੁ । ” 
- ਆਸਾ ੫, ੧੨੦, ੩੧੧ (401) 
ਹੋਰ ਰੂਪ: 
ਉਪਰੇ - 
“ਚਰਣ ਬਿਰਾਜਿਤ ਸਭ ਊਪਰੇ ਮਿਟਿਆ ਸਗਲ ਕਲੇਸੁ ਜੀਉ । ”” 
- ਰਾਮ ੫. ਰੁਤੀ ੮:੫ (929) 
(5) ਵੱਧ 
“ਸਰਪਨੀ ਤੇ ਊਪਰਿ ਨਹੀ ਬਲੀਆ। ” 
- ਆਸਾ ਕਬ, ੧੯, ੧:੧ (480) 
(6) ਤੋਂ-ਵੇਖੋ “ਉਪਰਿ (3) 
“ਗੁਰ ਕੇ ਚਰਣ ਊਪਰਿ ਬਲਿ ਜਾਈ। ”” 
- ਸੋਰ ੫, ੭੮, ੧":੧ (628) 


“ਜਿਉ ਕੁੰਚਰੁ ਤਦੂਐ ਪਕਰਿ ਚਲਾਇਓ ਕਰਿ ਊਪਰੁ ਕਢਿ ਨਿਸਤਾਰੇ। ” 
- ਨਟ ੪, ਅਸ ੪, ੧":੨ (982) 


ਉਪਰ, ਉਤੇ 
“ਭੀਤਿ ਊਪਰੇ ਕੇਤਕੁ ਧਾਈਐ ਅੰਤਿ ਓਰ ਕੋ ਆਹਾ। ” 
- ਆਸਾ ੫, ੧੨੩, ੨:੨ (402) 


ਉਬਰਹਿ ---- ਵੇਖੋ “ਉਬਰਨ” - ਉਧਾਰ ਹੋਣਾ, ਤਰ ਜਾਣਾ 
“ਭਜੁ ਸਰਣਿ ਸਤਿਗੁਰ ਉਬਰਹਿ ਹਰਿਨਾਮੁ ਰਿਤ ਰਮਣ। ” 


- ਗੂਜ ੧, ਅਸ ੫, ੫:੨ (505) 





79 


ਹੋਰ ਰੂਪ: 
ਉਬਰਨਾ - 
“ਬੇਦ ਪੁਰਾਨ ਸਿੰਮ੍ਰਿਤ ਸਭ ਖੋਜੇ ਕਹੁ ਨ ਉਬਰਨਾ। ” 
ਲਾ - ਆਸਾ ਕਬ, ੫, ੪੧ (477) 
ਊਬਰੇ - 
“ਨਾਮਿ ਲਗੇ ਸੇ ਉਬਰੇ ਬਿਨੁ ਨਾਵੈ ਜਮ ਪੁਰਿ ਜਾਂਹਿ। ” 
- ਸਲੋ ੩, ੨੪੯੧ (1415) 
ਊਬੰਰੈ - 
“ਤਿਸ ਕੀ ਸਰਣੀ ਉਬਰੈ ਭਾਈ ਜਿਨਿ ਰਚਿਆ ਸਭੁ ਕੋਇ। ” 
੍‌ - ਸੋਰ ੫, ੪੭, ੨:੧ (620) 


(1) ਅਸਮਾਨ, ਅਕਾਸ਼ 
“ਇਹੁ ਮਨੂਆ ਖਿਨੁ ਉਭ ਪਇਆਲੀ ਭਰਮਦਾ ਇਕਤੁ ਘਰਿ ਆੜੈ ਰਾਮ। ” 
- ਆਸਾਂ ੪, ਛੰਤ ੯, ੫:੨ (443) 
“ਊਭ ਪਇਆਲ ਸਰਬ ਮਹਿ ਪੂਰਨ ਰਸਿ ਮੰਗਲ ਗੁਣ ਆਏ । ” 
- ਭੈਰ ੫, ੧੫, ੧":੨ (1139) 
ਹੋਰ ਰੂਪ: 


ਉਡਿ - 
“ਕਬਹੁ ਜੀਅੜਾ ਉਭਿ ਚੜਤੁ ਹੈ ਕਬਹੁ ਜਾਇ ਪਇਆਲੇ। ”” 
੍‌੍ ੍‌੍ ੍‌੍ - ਰਾਮ ੧, ੧, ੨੧ (876) 
(2) ਅਭਿਮਾਨ, ਆਕੜ 
“ਪਹਿਰਾਵਾ ਦੇਖੇ ਊਭਿ ਜਾਹਿ। ” 
- ਬਸੰ ਰਵਿ, ੧, ੧੨ (1196) 
(3) ਵੇਖੋ “ਉਭ `-ਉਪਰ 
“ਕਬਹੁ ਉਭ ਅਕਾਸ ਪਇਆਲ। ” 
ਲਾ - ਗਉ ੫. ਸੁਖ ੧੧, ੫:੮ (277) 
(4) ਖੜੋਤੇ, ਖੜਾ ਹੈ 
“ਸਾਕਤ ਕੁੜੇ ਉਭ ਸੁਕ ਹੁਏ ਮਨਿ ਅਭਿਮਾਨੁ ਵਿਛੁੜਿ ਦੂਰਿ ਗਈਆ। ” 
ਰੱ. ਰੇ - ਬਿਲਾ ੪, ਅਸ ੨, ੨:੨ (834) 
ਹੋਰ ਰੂਪ: 
ਊਭਉ - 
“ਜੰਮਣੁ ਮਰਣੁ ਸਿਰ ਉਪਰਿ ਉਭਉ ਗਰਭ ਜੋਨਿ ਦੁਖੁ ਪਾਏ । ” 
ਜਾ = ਸੋਚ ੩, ੧੨, ੨੭੨ (604) 
ਉਭੀ - (ਖੜੋ ਕੇ) 
“ਮਨੁ ਤਨੁ ਆਗੈ ਰਾਖਿ ਕੈ ਉਭੀ ਸੇਵ ਕਰੇਇ। ” 
੍‌੍ - ਸੋਰ ੪, ਵਾਰ ੧੪ਸ, ੩, ੧:੨ (648) 


ਉਭੇ - 
“ਮਨਮੁਖ ਊਭੇ ਸੁਕਿ ਗਏ ਨਾ ਫਲੁ ਤਿੰਨਾ ਛਾਉ। ” 
- ਸਿਰੀ ੫, ਅਸ ੨੦, ੪੧੧ (66) 





680 


“ਗਲਿ ਸੰਗਲੁ ਸਿਰਿ ਮਾਰੇ ਊਭੌ ਨਾ ਦੀਸੈ ਘਰ ਬਾਰੋ। ” 
- ਵਡ ੧, ਅਲਾ ੪, ੩:੪ (581) 
ਸਿੱਧਾ 
“ਜਲੁ ਮੇਟਿਆ ਊਭਾ ਕਰਿਆ। ” 
- ਸੋਰ ਕਬ, ੧੦, ੨:੨ (656) 
(1) ਉਥੇ 
“ਈਭੈ ਬੀਠਲੁ ਊਂਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ। ” 
- ਆਸਾ ਨਾਮ, ੨. ੪੧ (485) 
(2) ਭਾਰ (ਮਾਥੈ ਊਭੈ-ਮੂੰਹ ਭਾਰ) 
““ਮਾਥੈ ਊਂਭੈ ਜਮੁ ਮਾਰਸੀ ਨਾਨਕ ਮੇਲਣੁ ਨਾਮਿ। ” 
- ਮਾਰੂ ੩, ਵਾਰ ੧੩ਸ, ੧, ੩:੨ (1090) 
ਉਲਟਾ - ਵੇਖੋ “ਉਰਧ” (3) 
“ਗੁਰ ਪ੍ਰਸਾਦਿ ਉਰਧ ਕਮਲ ਬਿਗਾਸ। ”” 
- ਗੌਡ ੫, ੭, ੩੧ (864) 
ਉਤੇ, ਉਪਰ - ਵੇਖੋ “ਉਰਧ” (1) 
“'ਕਿਰਤੁ ਪਇਆ ਅਧ ਊਰਧੀ ਬਿਨੁ ਗਿਆਨ ਬੀਚਾਰਾ। ” 
- ਗਉ ੧, ਅਸ ੧੭, ੩:੧ (228) 
(ਸੰ.) ਲਹਿਰ, ਸਮੁੰਦਰ, ਜਲ 
“ਊਰਮ ਧੂਰਮ ਜੋਤਿ ਉਜਾਲਾ। ”” 
- ਰਾਮ ੧, ਓਅੰ ੮:੧ (930) 


“ਕਹਤ ਨਾਮਦੇਉ ਤੂੰ ਮੇਰੋ ਠਾਕੁਰੁ ਜਨੁ ਊਰਾ ਤੂੰ ਪੂਰਾ। ” 
- ਸਾਰ ਨਾਮ, ੨, ੨੨ (1252) 
ਹੋਰ ਰੂਪ: 
ਉਰੀ - 
“ਕਾਈ ਬਾਤ ਨ ਰਹੀਆ ਊਰੀ। ”” 
- ਸੋਰ ੫, ੫੮, ੧:੨ (623) 


ਉਰੇ - 
“ਤੂ ਪੂਰਾ ਹਮ ਊਰੇ ਹੋਛੇ ਤੂ ਗਉਰਾ ਹਮ ਹਉਰੇ । ” 


- ਸੋਰ ੧, ੫, ੨੧੧ (597) 


ਗੁਰਮੁਖੀ ਲਿਪੀ ਦਾ ਪਹਿਲਾ ਅਖਰ, “ਉ” ਦੁਆਰਾ 
“ਉੜੈ ਉਪਮਾ ਤਾ ਕੀ ਕੀਜੈ ਜਾ ਕਾ ਅੰਤੁ ਨ ਪਾਇਆ। ” 
- ਆਸਾਂ ੧, ਪਟੀ ੩੯੧ (432) 


(ਸੰ.) ਰਖਿਆ ਕਰਨ ਵਾਲਾ, ਕਰਤਾਰ, ਹਰੀ 





81 


“ਓਅੰ ਸਾਧ ਸਤਿਗੁਰ ਨਮਸਕਾਰੰ। ? 
- ਗਉ ੫, ਓਅਐੰ ੧:੧ (250) 
“ਓਅੰਕਾਰ ਆਦਿ ਮੈ ਜਾਨਾ। ” 
- ਗਉ ਕਬ, ਬਾਅ ੬:੧ (340) 
ਹੋਰ ਰੂਪ: 
ਓਅੰਕਾਰਿ - 
“ਓਅੰਕਾਰਿ ਏਕ ਧੁਨਿ ਏਕੈ ਏਕੈ ਰਾਗੁ ਅਲਾਪੈ । ”” 
- ਰਾਮ ੫, ੮, ੧:੧ (885) 
ਓਅੰਕਾਰੁ - 
““ਓਅੰਕਾਰੁ ਕੀਆ ਜਿਨਿ ਚਿਤਿ। ”? 
- ਰਾਮ ੧, ਓਅੰ ੧:੨ (929) 
ਉਹ ਤੇ, ਉਸ ਦਾ ਬਹੁ - ਵਚਨ, ਵੇਖੋ “ਉਆ” 
“ਓਇ ਅੰਮ੍ਰਿਤੁ ਪੀਵਹਿ ਸਦਾ ਸਦਾ ਸਚੈ ਨਾਮਿ ਪਿਆਰਿ। ” 
- ਸਿਰੀ ੩, ੩੮, ੧:੩ (28) 
ਉਹੋ ਹੀ 
“ਉਨਾ ਭਿ ਆਵਹਿ ਓਈ ਸਾਦ।” 
- ਆਸਾ ੧, ਵਾਰ ੧੬ਸ, ੧, ੨੪ (471) 
“ਜੇ ਕੋ ਓਸ ਦੀ ਰੀਸ ਕਰੇ ਸੋ ਮੂੜ ਅਜਾਣੀ। ” 
- ਗਉਂ ੪, ਵਾਰ ੫:੩ (302) 


“ਚਿਤਿ ਆਂਵੈ ਓਸੁ ਪਾਰਬ੍ਹਮੁ ਲਗੈ ਨ ਤਤੀ ਵਾਉ। ” 
- ਸਿਰੀ ੫, ਅਸ ੨੬, ੧:੪ (70) 


“ਓਹ ਰਾਂਥੈ ਚੀਤੁ ਪੀਛੈ ਬਿਚਿ ਬਚਰੇ ਨਿਤ ਹਿਰਦੈ ਸਾਰਿ ਸਮਾਲੀ। ” 
- ਗਉਂ ੪, ੫੧, ੨:੨ (168) 
ਹੋਰ ਰੂਪ: 
ਓਹਾ - (ਉਹੀ) 
“ਓਹੋ ਸੁਖੁ ਓਹਾ ਵਡਿਆਈ ਜੋ ਪ੍ਰਭ ਜੀ ਮਨਿ ਭਾਣੀ। ? 
- ਆਸਾ ੫, ੪੯, ੩੧ (383) 


ਓਹਿ - 
“ਤੂ ਓਨਾ ਕਾ ਤੇਰੇ ਓਹਿ। ” 


- ਸਿਰੀ ੧, ੩੦, ੨੪ (25) 


ਓਹੁ - 
“ਅੰਧੈ ਨਾਮੁ ਵਿਸਾਰਿਆ ਨਾ ਤਿਸੁ ਏਹ ਨ ਓਹੁ । ” 





82 


- ਸਿਰੀ ੧, ੩, ੧":੨ (15) 
ਓਹੇ - ਉਸ ਨੂੰ) 
“ਉਧਰੇ ਹਰਿ ਸੰਤ ਦਾਸ ਕਾਟਿ ਦੀਨੀ ਜਮ ਕੀ ਫਾਸ ਪਤਿਤ ਪਾਵਨ ਨਾਮੁ ਜਾਕੋ 
ਸਿਮਰਿ ਨਾਨਕ ਓਹੇ । ”” 

- ਸਾਰ ੫, ੧੩੯, ੨:੧ (1231) 

ਓਹੈ - (ਉਹੀ) 
“ਜਪਿ ਗੋਵਿੰਦੁ ਗੋਵਿੰਦੁ ਧਿਆਈਐ ਸਭ ਕਉ ਦਾਨੁ ਦੇਇ ਪ੍ਰਭ ਓਹੈ । ” 

- ਗੂਜ ੪, ੨, ੧੨ (492) 


ਝਖੜ, ਤੂਫਾਨ, ਹੜ 
“ਝੜ ਝਖੜ ਓਹਾੜ ਲਹਰੀ ਵਹਨਿ ਲਖੇਸਰੀ। ”” 


- ਸਲੋ ੧, ੪2੧ (1410) 


“ਤਬ ਤੇਰੀ ਓਕ ਕੋਈ ਪਾਨੀਓ ਨ ਪਾਵੈ। ” 

- ਸੋਰ ਕਬ, ੯, ੨੨ (656) 
(ਫਾ. ਗਵਾਹ) ਸਾਖੀ, ਦੇਖੀ ਗੱਲ ਦਸਣ ਵਾਲਾ 
“ਅਮਲ ਜਿ ਕੀਤਿਆ ਦੁਨੀ ਵਿਚਿ ਸੇ ਦਰਗਹ ਓਗਾਹਾ। ”” 

- ਸਲੋ ਫਰ, ੯੮:੪ (1383) 
ਠਗ, ਵੇਖੋ “ਉਚਕਾ ? 
“ਇਸੁ ਧਨ ਕਉ ਤਸਕਰੁ ਜੋਹਿ ਨ ਸਕਈ ਨਾ ਓਚਕਾ ਲੈ ਜਾਇ। ” 

- ਗੂਜ ੩, ਵਾਰ ੭ਸ, ੩, ੨:੨ (511) 


- ਆਸਾਂ ਰਵਿ, ੩, ੩:੧ (486) 


- ਗੂਜ ਕਬ, ੨, ੩:੧ (524) 


“ਓਛੇ ਤਪ ਕਰਿ ਬਾਹੁਰਿ ਐਬੋ। ? 
- ਧਨਾ ਕਬ, ੪, ੧:੨ (692) 
ਆਬਾਦੀ ਰਹਿਤ ਸਥਾਨ, ਨਿਰਜਨ, ਵੇਖੋ “ਉਜੜੁ ` (1) 
“ਓਸ ਦੈ ਆਖਿਐ ਕੋਈ ਨ ਲਗੈ ਨਿਤ ਓਜਾੜੀ ਪੂਕਾਰੇ ਖਲਾ। ” 
- ਗਉ ੪, ਵਾਰ ੧੫ਸ, ੪, ੧:੨ (308) 
ਹੋਰ ਰੂਪ: 
ਓਜਾੜਿ - 





83 


“ਜਿਉ ਵਾੜੀ ਓਜਾੜਿ ਉਜਾੜੀ। ”” 


- ਮਾਰੂ ੧, ਸੋਲਾ ੫, ੬:੨ (1024) 


“ਤੀਨੇ ਓਜਾੜੇ ਕਾ ਬੰਧੁ । ”” 
- ਧਨਾ ੧, ੭, ੨:੪ (662) 


“ਸਾਸ ਸਾਸ ਤੇਰੇ ਗੁਣ ਗਾਵਾ ਓਟ ਨਾਨਕ ਗੁਰਚਰਣਾ ਜੀਉ। ” 
- ਮਾਝ ੫, ੧੯, ੪:੩ (100) 

ਹੋਰ ਰੂਪ: 
ਓਟਾ - 
“ਏਕ ਬਾਤ ਸੁਨਿ ਤਾਕੀ ਓਟਾ ਸਾਧਸੰਗਿ ਮਿਟਿ ਜਾਹੀ। ”” 

- ਗਉ ੫, ੧੨੫”, ੧":੨ (206) 
ਓਟਾਇਓ - 
“ਅਨਾਥਹ ਨਾਥ ਕ੍ਰਿਪਾਲ ਦੀਨ ਸੰਮ੍ਿਥਿ ਸੰਤ ਓਟਾਇਓ। ” 

- ਗਉ ੫, ਅਸ ੧੪, ੬:੧ (241) 
ਓਟਾਇਆ - 
“ਪਤਿਤ ਪਾਵਨੂ ਤੇਰੋ ਨਾਮੁ ਪਾਰਬ੍ੁਹਮ ਮੈ ਏਹਾ ਓਟਾਇਆ। ”? 

- ਆਸਾ ੫, ੧੨੫, ੧੧੨ (402) 
ਓਟਾਈ - 


“ਨਿਰਭਉ ਭਏ ਸਗਲ ਭੈ ਖੋਏ ਗੋਬਿਦ ਚਰਣ ਓਟਾਈ। ” 
- ਮਾਰੂ ੫, ੬, ੪:੧ (1000) 
ਓਟਾਹਾ - 
“ਸਦਾ ਕੀਰਤਿ ਕਰਿ ਨਾਨਕ ਹਰਿ ਕੀ ਉਬਰੇ ਸਤਿਗੁਰ ਚਰਣ ਓਟਾਹਾ। ”” 
- ਆਸਾ ੫, ੧੨੩, ੪੧੨ (402) 
ਓਟਿ - 


“ਓਟਿ ਗਹੀ ਨਿਰਭਉ ਪਦੁ ਪਾਈਐ । ” 
- ਆਸਾ ੫. ੯੯, ੩੩ (395) 


“ਓਛਾ”, ਇਕ ਜਾਤ ਜੋ ਧਰਤੀ ਹੇਠਾਂ ਲੁਕੇ ਖੂਹ ਦਾ ਪਤਾ ਦਿੰਦੀ ਹੈ ਅਥਵਾ ਪੁਟੇ ਜਾਣ 
ਵਾਲੇ ਖੂਹ ਦੀ ਪੁਟੀ ਗਈ ਮਿਟੀ ਜਾਂ ਰੋੜੇ ਵਟਿਆਂ ਤੋ ਉਸ ਦੇ ਖਾਰੇ ਜਾਂ ਮਿਠੇ ਪਾਣੀ 
ਵਾਲੇ ਹੋਣ ਬਾਰੇ ਦਸਦੀ ਹੈ। 
“ਜਿਉ ਓਡਾ ਕੂਪੁ ਗੁਹਜ ਖਿਨ ਕਾਢੈ ਤਿਉ ਸਤਿਗੁਰਿ ਵਸਤੁ ਲਹਾਈਐ। ” 
- ਬਸੰ ੪, ੬, ੨੧੨ (1179) 
“ਹੰਸਾ ਸੇਤੀ ਚਿਤੁ ਉਲਾਸਹਿ ਕੁਕੜ ਦੀ ਓਡਾਰੀ। ”” 
- ਗਉਂ ੫. ਵਾਰ ੧੯ਸ, ੫, ੨:੨ (322) 
ਓਢਲੀਆ --- ਪਹਿਨ ਲਿਆ, ਓਢ ਲਿਆ 
“ਕਾਨ ਕੁੰਡਲੀਆ ਬਸਤ੍ਰ ਓਢਲੀਆ। ” 





84 


- ਆਸਾ ੫, ੫੫, ੧":੨ (385) 
-- ਪਹਿਰਾਵਾ, ਪੌਸ਼ਾਕ ਪਾਉਣੀ। 
“ਅਨਿਕ ਸਾਜ ਸੀਗਾਰ ਬਹੁ ਕਰਤਾ ਜਿਉ ਮਿਰਤਕੁ ਓਢਾਇਆ। ” 
- ਟੋਡੀ ੫, ੪, ੧":੨ (712) 


ਹੋਰ ਰੂਪ: 
ਓਢਾਏ - 
ਸਾ ਪ੍ਰਕਾਰੀ ਬਸਤ੍ਹ ਓਢਾਏ । ” 


- ਧਨਾ ੫, ੫੬, ੨੧ (684) 
ਓਢਾਨੇ - 
“ਜੈਸੇ ਬਸਤਰ ਦੇਹ ਓਢਾਨੇ ਦਿਨ ਦੋਇ ਚਾਰਿ ਭੋਰਾਹਾ। ” 
- ਆਸਾ ੫, ੧੨੩, ੨੧੧ (402) 
ਓਢਿ - 


“ਕਿਆ ਪਹਿਰਉ ਕਿਆ ਓਢਿ ਦਿਖਾਵਉ। ” 


ਓਢੈ - 
“ਕੋਈ ਓਢੈ ਨੀਲ ਕੋਈ ਸੁਪੇਦ। ? 


- ਗਉ ੧, ਅਸ ੧੦, ੧":੧ (225) 


- ਰਾਮ ੫, ੯, ੩੧੨ (885) 
(ਫਾ. ਅੰਤਾਕ) ਘਰ ਵਿਚ ਮਰਦਾਂ ਦੇ ਬੈਠਣ ਦਾ ਕਮਰਾ, ਨਿਵਾਸ, ਟਿਕਾਣਾ 
“ਤਿਤੁ ਤਨਿ ਮੈਲੁ ਨ ਲਗਈ ਸਚ ਘਰਿ ਜਿਸੁ ਓਤਾਕੁ । ” 
- ਸਿਰੀ ੧, ਅਸ ੩, ੫:੨ (55) 
ਓਤਿਪੋਤਿ --- ਤਾਣਾ ਪੇਟਾ 
“ਓਤਿਪੋਤਿ ਸੇਵਕ ਸੰਗਿ ਰਾਤਾ। ” 
- ਮਾਝ ੫. ੨੫, ੧੧ (101) 
ਉਸ, ਵੇਖੋ “ਉਤ” (3) 
“ਓਤੁ ਮਤੀ ਸਾਲਾਹਣਾ ਸਚੁ ਨਾਮੁ ਗੁਣਤਾਸੁ । 
- ਸਿਰੀ ੧, ੮, ੧:੩ (17) 


“ਤੋਸਾ ਬੰਧਹੁ ਜੀਅ ਕਾ ਐਥੈ ਓਥੈ ਨਾਲਿ। ? 

- ਸਿਰੀ ੫, ੯੦, ੧:੨ (49) 
ਓਦਾਸੀ - ਉਦਾਸੀ, ਤਿਆਗੀ, ਵੇਖੋ ਉਦਾਸ (4) 
“ਨਾ ਇਹੁ ਗਿਰਹੀ ਨਾ ਓਦਾਸੀ। ?” 


- ਗੋਂਡ ਕਬ, ੫, ੨:੧ (871) 


“ਨਾ ਓਨ ਸਿਧਿ ਨ ਬੁਧਿ ਹੈ ਨ ਸੰਜਮੀ ਫਿਰਹਿ ਉਤਵਤਾਏ। ” 
- ਆਸਾ ੩, ਅਸ ੩੨, ੫੯੨ (427) 





85 


ਓ4ਨਮ:=ਪਰਮੇਸ਼ਰ ਨੂੰ ਨਮਸਕਾਰ ਹੈ। ਪੁਰਾਣੇ ਸਮੇ' ਪੱਟੀ ਲਿਖਣ ਲਗੇ ਪਹਿਲਾਂ ਬੰਦਨਾਂ 
ਵਜੋ ਪਟੀ ਦੇ ਉਪਰ ਲਿਖਿਆ ਜਾਂਦਾ ਸੀ। 
“ਓਨਮ ਅਖਰ ਸੁਣਹੁ ਬੀਚਾਰੁ ਓਨਮ ਅਖਰੁ ਤ੍ਰਿਭਿਵਣ ਸਾਰੁ । ” 

- ਰਾਮ ੧, ਓਅੰ ੧:੭;੮ (930) 


- ਸਿਰੀ ੧, ੮, ੩੨ (17) 


- ਰਾਮ ੫, ਵਾਰ ੪:੬ (958) 


“ਜੋ ਗੁਰੁ ਗੋਪੇ ਆਪਣਾ ਸੁ ਭਲਾ ਨਾਹੀ ਪੰਚਹੁ ਓਨਿ ਲਾਹਾ ਮੂਲੁ ਸਭੁ ਗਵਾਇਆ। ” 
- ਗਉ ੪, ਵਾਰ ੮ਸ, ੪, ੨:੬ (304) 
ਓਨੀ - 


“ਓਨੀ ਚਲਣੁ ਸਦਾ ਨਿਹਾਲਿਆ ਹਰਿ ਖਰਚੁ ਲੀਆ ਪਤਿ ਪਾਇ। ” 
- ਸਿਰੀ ੪, ੭੦, ੨੨ (42) 


ਓਨਿ - 
“ਉਨਿ ਸਤਿਗੁਰ ਸੇਵਿ ਪਰਮਪਦੁ ਪਾਇਆ ਉਧਰਿਆ ਸਗਲ ਬਿਸ੍ਹਾਨ। ”” 


- ਸਾਰ ੫, ੨, ੪੧੨ (1203) 
ਓਨ੍ਾ ਰਲ 
“ਸੇਵਕ ਸਿਖ ਸਭਿ ਵੇਖਿ ਵੇਖਿ ਜੀਵਨ੍ਹ ਓਨਾ ਅੰਦਰਿ ਹਿਰਦੈ ਭਾਈ। ”” 
- ਬਿਲਾ ੪, ਵਾਰ ੪:੨ (850) 
ਓਨੀ - 
“ਓਨੀ ਤੁਪਕ ਤਾਣਿ ਚਲਾਈ ਓਨੀ ਹਸਤਿ ਚਿੜਾਈ। ”” 
- ਆਸਾ ੧, ਅਸ ੧੨, ੫:੨ (418) 
ਵੇਖੋ “ਉਤਪਤਿ” - ਉਪਜ, ਪੈਦਾਇਸ਼, ਜਨਮ, ਰਚਨਾ 
“ਸਬਦੇ ਹੀ ਫਿਰਿ ਓਪਤਿ ਹੋਵੈ । ” 
- ਮਾਝ ੩, ਅਸ ੧੪, ੧:੨ (117) 
ਵਡਿਆਈ, ਸਿਫਤ, ਵੇਖੋ “ਉਪਮਾ” (1) 
“ਬਹੁਤੁ ਓਪਮਾ ਥੋਰ ਕਹੀ। ”? 
- ਮਾਲੀ ੫, ੩, ੪:੧ (987) 
ਵੇਖੋ “ਉਪਾਉ” (2) - ਇਲਾਜ, ਦਾਰੂ 
“ਓਪਾਵਾ ਸਿਰਿ ਓਪਾਉ ਹੈ ਨਾਉ ਪਰਾਪਤਿ ਹੋਇ। ? 
- ਬਿਲਾ ੪, ਵਾਰ ੬ਸ, ੩, ੧:੨ (851) 
-<<= ਵੇਖੋ “ਉਪਾਇ?” (2) ਪੈਦਾ ਕਰਨਾ 
“ਜੀਅ ਜੰਤ ਉਪਾਇ ਸਮਾਇਆ। ? 





86 


- ਮਾਰੂ ੫, ਸੋਲਾ ੧੦, ੯:੨ (1081) 


ਨ 
- ਬਿਲਾ ੪, ਵਾਰ ੬ਸ, ੩, ੧:੨ (851) 
(2) ਸਾਧਨ, ਵਸੀਲਾ 
“ਘੂੰਘਰ ਬਾਧਿ ਭਏ ਰਾਮਦਾਸਾ ਰੋਟੀਅਨ ਕੇ ਓਪਾਵਾ। ” 
- ਮਾਰੂ ੫. ੧੫, ੩:੧ (1003) 
ਓਮਾਹਓ ---- ਵੇਖੋ “ਉਮਾਹੜਾ” - ਉਤਸ਼ਾਹ, ਉਮੰਗ, ਖੁਸ਼ੀ 
“ਗੁਣ ਗਾਇ ਮੰਗਲੁ ਪੇੇਮਿ ਰਹਸੀ ਮੁੰਧ ਮਨਿ ਓਮਾਹਓ। ” 
- ਗਉ ੧. ਛੰਤ ੧, ੪:੩ (242) 
ਹੋਰ ਰੂਪ: 
ਓਮਾਹਾ - 
“ਲਗਿ ਸੰਤ ਚਰਣੀ ਪੜੇ ਸਰਣੀ ਮਨਿ ਤਿਨਾ ਓਮਾਹਾ। ” 
- ਬਿਹਾ ੫, ਛੰਤ ੩, ੩:੫ (543) 
ਓਮਾਹੀਆ = 


“ਆਇਆ ਲਗਨੁ ਗਣਾਇ ਹਿਰਦੈ ਧਨ ਓਮਾਹੀਆ ਬਲਿਰਾਮ ਜੀਉ। ”? 

- ਸੂਹੀ ੫, ਛੰਤ ੧, ੪:੧ (773) 
'ਓਮਾਹੈ - 
“ਦੀਪਕ ਰਸ ਤੇਲੋ ਧਨ ਪਿਰ ਮੇਲੋ ਓਮਾਹੈ ਸਰਸੀ। ”? 

- ਤੁਖਾ ੧, ਬਾਰਾ ੧੨:੩ (1109) 
ਕੋਠੜੀ, ਪਸ਼ੂਆਂ ਨੂੰ ਬੰਨ੍ਹਣ ਵਾਲਾ ਕਮਰਾ 
“ਕਬੀਰ ਕਾਗਦ ਕੀ ਓਬਰੀ ਮਸੁ ਕੇ ਕਰਮ ਕਪਾਟ। ” 

- ਸਲੋ ਕਬ, ੧੩੭:੧ (1371) 

(ਅ. “ਉਮੀ”) ਅਨਪੜ, ਅਸਿਖਸ਼ਿਤ (ਉੱਮ (ਮਾਂ) ਤੋ ਜਿਹਾ ਪੈਦਾ ਹੋਇਆ ਹੈ, ਉਹੋ 
ਹੀ ਜਿਹਾ) 
“ਪੜਿਆ ਹੋਵੈ ਗੁਨਹਗਾਰੁ ਤਾ ਓਮੀ ਸਾਧੁ ਨ ਮਾਰੀਐ। ”” 

- ਆਸਾ ੧, ਵਾਰ ੧੨੧ (469) 


ਹੋਰ ਰੂਪ: 
ਓਮੀਆ - 
“ਪੜਿਆ ਅਤੈ ਓਮੀਆ ਵੀਚਾਰੁ ਅਗੈ ਵੀਚਾਰੀਐ। ”? 


- ਆਸਾ ੧, ਵਾਰ ੧੨:੪ (469) 


(1) ਕਿਨਾਰਾ, ਅੰਤ 
“ਭੀਤਿ ਊਪਰੇ ਕੇਤਕੁ ਧਾਈਐ ਅੰਤਿ ਓਰ ਕੋ ਆਹਾ। ” 
- ਆਸਾਂ ੫, ੧੨੩, ੨:੨ (402) 





87 


“ਕਥਨੀ ਕਥਉ ਨ ਆਵੈ ਓਰੁ । ” 
- ਗਉ ੧, ਅਸ ੪, ੮:੧ (223) 
(2) ਤਰਫ, ਵਲ 
“ਚਿਤਿ ਚਿਤਵਉ ਹਰਿ ਰਸਨ ਅਰਾਧਉ ਨਿਰਖਉ ਤੁਮਰੀ ਓਰ । ” 
- ਗੂਜ ੫, ੨੦, ੧":੨ (500) 


ਓਰਿ - 
“ਨਿਰਖਉ ਤੁਮਰੀ ਓਰਿ ਹਰਿ ਨੀਤ। ”” 


- ਧਨਾ ੫, ੪੪, ੧"2੧ (681) 


ਓਰੁ - 
“ਨਾਮਿ ਰਤੋ ਚਾਹਉ ਤੁਝ ਓਰੁ । ”” 


- ਬਸੰ ੧, ਅਸ ੧, ੩:੩ (1187) 


ਓਲਾ, ਗੜਾ 
“ਓਰਾ ਗਰਿ ਪਾਨੀ ਭਇਆ ਜਾਇ ਮਿਲਿਓ ਢਲਿ ਕੂਲਿ।” 
- ਸਲੋ ਕਬ, ੧੭੭੨ (1374) 


ਹੋਰ ਰੂਪ: 
ਓਰੇ - 
“ਬਿਨਸਤ ਨਹ ਲਗੈ ਬਾਰ ਓਰੇ ਸਮ ਗਾਤੁ ਹੈ। ” 
- ਜੈਜਾ ੯, ੨, ੧":੩ (1352) 


- ਸਿਰੀ ੧, ਅਸ ੧੪, ੫:੩ (62) 


“ਤੂੰ ਮੇਰਾ ਪਰਬਤੁ ਤੂੰ ਮੇਰਾ ਓਲਾ ਤੁਮ ਸੰਗਿ ਲਵੈ ਨ ਲਾਵਣਿਆ। ” 
- ਮਾਝ ੫, ਅਸ ੩੭, ੧":੨ (131) 
ਹੋਰ ਰੂਪ: 
'' <- 


“ਪ੍ਰੀਤਮੁ ਭਾਈ ਬਾਪੁ ਮੋਰੋ ਮਾਈ ਭਗਤਨ ਕਾ ਓਲ੍ਹਾ। ” 
- ਆਸਾ ੫, ੧੪੫, ੨੧ (407) 


- ਆਸਾ ੫. ੫੭, ੧":੧ (385) 


- ਗਉ ੫. ਸੁਖ ੬, ੩:੩ (270) 





88 


“ਜੇਂਹ ਕਾਰਜਿ ਰਹੈ ਓਲ੍ਹਾ ਸੋਇ ਕਾਮੁ ਨ ਕਰਿਆ।” 
- ਆਸਾ ੫, ੧੫੨, ੩੨ (408) 
-<-- ਵੇਖੋ “ਓਲਾਹਨੇ” - ਰੋਸ, ਸ਼ਿਕਾਇਤ, ਉਲਾਂਭੇ 
“ਜੇ ਘਰਿ ਹੋਦੈ ਮੰਗਣਿ ਜਾਈਐ ਫਿਰਿ ਓਲਾਮਾ ਮਿਲੈ ਤਹੀ। ” 
- ਰਾਮ ੧, ਅਸ ੧, ੮:੨ (903) 


ਹੋਰ ਰੂਪ: 


ਓਲਾਮੇ - 
“ਸਉ ਓਲਾਮੇ ਦਿਨੈ ਕੇ ਰਾਤੀ ਮਿਲਨਿ ਸਹੰਸ। ? 
- ਸੂਹੀ ੩, ਵਾਰ ੧੬ਸ, ੧, ੨:੧ (790) 
ਪਰਦੇ ਵਿਚ, ਵੇਖੋ - “ਓਲਾ” (2) 
“ਭਾਗਹੀਣ ਮਨਮੁਖਿ ਨਹੀ ਲੀਆ ਤ੍ਿ ਓਲੈ ਲਾਖੁ ਛਪਾਇਆ। ”? 
- ਰਾਮ ੪, ੧, ੩:੩ (880) 
(1) ਜੂਠ (ਮਹਾਨ ਕੋਸ਼); ਦਾਸ, ਪਛਾਣ, ਉਹ ਲਗਨ ਜੋ ਉਨ੍ਹਾਂ ਨੂੰ ਲਗੀ ਹੈ (ਗੁਰੂ ਗ੍ਰੰਥ 
ਕੋਸ਼); ਜੂਠੇ ਭਾਂਡੇ ਮਾਂਜਣ ਵਾਲਾ (ਸ਼ਬਦਾਰਥ) 
“ਸੰਤ ਆਚਰਣ ਸੰਤ ਚੋ ਮਾਰਗੁ ਸੰਤ ਚ ਓਲੂਗ ਓਲ੍ਹਗਣੀ। ” 
- ਆਸਾ ਰਵਿ, ੨, ੨੧ (486) 
ਹੋਰ ਰੂਪ: 
ਓਲੂਗੀ/ਓਲ੍ਹਗੀਆ - 
“ਸੈ ਓਲ੍ਹੂਗੀਆ ਓਲ੍ਹੂਗੀ ਹਮ ਛੋਰੂ ਥਾਰੇ । ”” 
- ਆਸਾ ੧, ਅਸ ੧੯, ੧":੧ (421) 


“ਪਸਚਮ ਦੁਆਰੇ ਕੀ ਸਿਲ ਓੜ। ”” 
- ਭੈਰ ਕਬ, ੧੦, ੩:੧ (1159) 


“ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ। ”” 
- ਜਪੁ ੧, ੨੨੨ (5) 
ਹੋਰ ਰੂਪ: 
ਓੜਕਿ - 
“ਸੁਧੁ ਨ ਹੋਈਐ ਕਾਹੂ ਜਤਨਾ ਓੜਕਿ ਕੋ ਨ ਪਹੂਚੇ । ” 
- ਸੋਰ ੫, ੯, ੧੨ (611) 
ਓੜਕੁ - 
“ਓੜਕੁ ਆਇਆ ਤਿਨ ਸਾਹਿਆ ਵਣਜਾਰਿਆ ਮਿਤ੍ਰਾ ਜਰੁ ਜਰਵਾਣਾ ਕੰਨਿ। ” 
- ਸਿਰੀ ੧, ਪਹ ੨, ੫੧ (76) 





89 


“ਨਿਬਾਹਿ ਲੇਹੁ ਮੋ ਕਉ ਪੁਰਖ ਬਿਧਾਤੇ ਓੜਿ ਪਹੁਚਾਵਹੁ ਦਾਤੇ । ” 
- ਗਉਂ ੫, ੧੩੫”, ੧":੨ (209) 
(2) ਆਸਰਾ 
“ਜਨ ਨਾਨਕ ਓੜਿ ਤੁਹਾਰੀ ਪਰਿਓ ਆਇਓ ਸਰਣਾਗਿਓ। ”” 
- ਗਉਂ ੫, ੧੬੦", ੪:੧ (215) 
“ਓੜੁ ਨ ਕਥਨੈ ਸਿਫਤਿ ਸਜਾਈ। ”” 
- ਮਾਰੂ ੧, ਸੋਲਾ ੧੨, ੧੫੧੧ (1033) 


22 
ਅਤੇ, ਔਰ 
“ਲੋਭ ਮੋਹ ਮਾਇਆ ਮਮਤਾ ਫੁਨਿ ਅਉ ਬਿਖਅਨ ਕੀ ਸੇਵਾ। ”” 
- ਗਉਂ ੯, ੭, ੧:੧ (220) 

(ਸੰ.) ਸਮਾਂ, ਮੌਕਾ 
“ਮਨ ਕੈ ਕਾਮਿ ਨ ਆਵਈ ਅੰਤੇ ਅਉਸਰ ਬਾਰ। ? 

- ਗਉ ੫. ਬਾਅ ੩੩:੪ (257) 
ਹੋਰ ਰੂਪ: 


ਅਉਸਰਿ - 
“ਅਉਸਰਿ ਹਰਿ ਜਸੁ ਗੁਣ ਰਮਣ ਜਿਤੁ ਕੋਟਿ ਮਜਨ ਇਸਨਾਨੁ । ”” 
- ਸਿਰੀ ੫, ੮੮, ੩:੧ (88) 


ਅਉਸਰੁ - 
“ਹਉ ਬਾਹੁੜਿ ਛਿੰਝ ਨ ਨਚਊ ਨਾਨਕ ਅਉਸਰੁ ਲਧਾ ਭਾਲਿ ਜੀਉ । ” 
- ਸਿਰੀ ੫, ਅਸ ੨੯, ੨੧੨ (74) 


ਅਉਹਠ ---- ਹਿਰਦਾ (ਸ਼ਬਦਾਰਥ, ਗੁਰੂ ਗ੍ਰੰਥ ਕੋਸ਼), ਅਯੋਗ ਹਠ 
“ਅਉਹਠ ਪਟਣ ਮਹਿ ਭੀਖਿਆ ਕਰੈ । ” 
- ਰਾਮ ੩, ਵਾਰ ੧੨ਸ, ੧, ੩:੩ (952) 
ਹੋਰ ਰੂਪ: 
ਅਉਹਠਿ - 
“ਅਉਹਠਿ ਹਸਤ ਮੜੀ ਘਰੁ ਛਾਇਆ ਧਰਣਿ ਗਗਨ ਕਲ ਧਾਰੀ। ” 
- ਰਾਮ ੧, ਅਸ ੯, ੧੧ (907) 
ਅਉਹਾਣੀ --- ਨਾਸ਼ਮਾਨ 
“ਓਹੁ ਅਉਹਾਣੀ ਕਦੇ ਨਾਹਿ ਨਾ ਆਵੈ ਨਾ ਜਾਇ। ” 
- ਗੂਜ ੩, ਵਾਰ ੨ਸ, ੩, ੧:੨ (509) 
ਅਉਹਾਰ ---- ਨਾਸ਼, ਹਾਨੀ, ਨੁਕਸਾਨ 
“ਬਿਨੁ ਮੁਕੰਦ ਤਨੁ ਹੋਇ ਅਉਹਾਰ । ”” 





90 


- ਗੋਂਡ ਰਵਿ, ੧, ੧:੨ (875) 


ਅਉਹੇਰੀ ---- (1) ਨਿਰਾਦਰੀ 
“'ਖਸਮਿ ਦੁਹਾਗਨਿ ਤਜਿ ਅਉਹੇਰੀ । ” 
- ਗੋਂਡ ਕਬ, ੯, ੪:੨ (872) 
(2) ਲੁਟਨ ਵਾਲੀ (ਮਹਾਨ ਕੋਸ਼) - ਵਿਸ਼ੇਸ਼ ਕਰਕੇ ਗਹੁ ਨਾਲ ਦੇਖਦੀ ਹੈ (ਗੁਰੂ ਗ੍ਰੰਥ 
ਕੋਸ਼, ਸ਼ਬਦਾਰਥ) 
“ਸਗਲ ਮਾਹਿ ਨਕਟੀ ਕਾ ਵਾਸਾ ਸਗਲ ਮਾਹਿ ਅਉਹੇਰੀ। ” 
- ਆਸਾ ਕਬ, ੪, ੨੧ (476) 


ਅਉਖਦ ---- (ਸੰ.) ਦੁਆਈ, ਦਾਰੂ, ਰੋਗ ਦੂਰ ਕਰਨ ਵਾਲੀ 
“ਅਉਖਦ ਆਏ ਰਾਸਿ ਵਿਚਿ ਆਪਿ ਖਲੋਇਆ। ”” 
- ਫੁਨ ੫, ੨੩੨ (1363) 


- ਗਉ ੫. ਸੁਖ ੯, ੫:੭ (274) 


“ਅਉਖਧ ਮੰਤੁ ਮੂਲੁ ਮਨ ਏਕੈ ਜੇਕਰਿ ਦ੍ਰਿੜ ਚਿਤੁ ਕੀਜੈ ਰੇ। ” 
- ਗਉ ੧, ੧੬, ੧:੧ (156) 
ਅਉਖਧੁ - 


“ਹੈ ਅਉਖਧੁ ਮੰਤ ਦੀਜੈ ਗੁਰ ਪੂਰੇ ਮੈ ਹਰਿ ਹਰਿ ਨਾਮਿ ਉਧਰੀਐ ਜੀਉ। ” 
- ਮਾਝ ੪, ੩, ੩:੩ (95) 


(1) ਮੁਸ਼ਕਲ, ਕਠਿਨ, ਔਖਾ, ਦੁਖਦਾਈ 
“ਆਖਣਿ ਅਉਖਾ ਸਾਚਾ ਨਾਉ। ” 
- ਆਸਾ ੧, ਸੋਦ ੩, ੧੨ (9) 
ਹੋਰ ਰੂਪ: 
ਅਉਖੀ - 
“ਜਿਸ ਦੀ ਸੇਵਾ ਕੀਤੀ ਫਿਰਿ ਲੇਖਾ ਮੰਗੀਐ ਸਾ ਸੇਵਾ ਅਉਖੀ ਹੋਈ। ”” 
- ਗਉ ੪, ਵਾਰ ੧੨ਸ, ੪, ੨੩ (306) 
(2) ਦੁੱਖੀ 
“ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੁ ਅਉਖਾ ਜਗ ਮਹਿ ਹੋਇਆ। 
ਕੁਕ ਪੁਕਾਰ ਕੋ ਨ ਸੁਣੇ ਓਹੁ ਅਉਖਾ ਹੋਇ ਹੋਇ ਰੋਇਆ।” 
੍‌੍ - ਗਉ ੪, ਵਾਰ ੧੬ਸ, ੪, ੨:੧;੩ (309) 


- ਭੈਰ ੩, ੭, ੩੯੨ (1129) 





91 


ਅਉਖੀਵਨਾ -- ਅਪ-ਖੀਵਨ, ਨਸ਼ੇਹੀਣ ਅਥਵਾ ਨਸ਼ੇ ਦੀ ਤੋਟ ਵਿਚ ਹੋਣਾ 
“ਮਾਤਿਆ ਹਰਿ ਰਸ ਮਹਿ ਰਾਤੇ ਤਿਸੁ ਬਹੁੜਿ ਨ ਕਬਹੂ ਅਉਖੀਵਨਾ। ”” 
- ਮਾਰੂ ੫, ਅਸ ੬, ੬:੧ (1019) 


ਅਉਗਣ ---- (ਸੰ.) ਗੁਣਾਂ ਦੇ ਉਲਟ, ਦੋਸ਼ 
“ਸਾਚੇ ਸਾਹਿਬ ਸਭਿ ਗੁਣ ਅਉਗਣ ਸਭਿ ਅਸਾਹ। ” 
- ਸਿਰੀ ੧, ੧੦, ੧:੩ (17) 
ਹੋਰ ਰੂਪ: 
ਅਉਗਣੀ - 
“ਅਉਗਣੀ ਭਰਿਆ ਸਰੀਰੁ ਹੈ ਕਿਉ ਸੰਤਹੁ ਨਿਰਮਲੁ ਹੋਇ। ” 
- ਗਉ ੪, ਵਾਰ ੧੯ਸ, ੪, ੨:੧ (311) 
ਅਉਗਣੁ - 
“ਅਨਾਥ ਨਿਰਗੁਨਿ ਕਛੁ ਨ ਜਾਨਾ ਮੇਰਾ ਗੁਣੁ ਅਉਗਣੁ ਨ ਬੀਚਾਰੀਐ । ” 
- ਬਿਹਾ ੫, ਛੰਤ ੬, ੨:੪ (545) 
ਅਉਗਨ - 
“ਬੰਧਨ ਕਾਟਿ ਬਿਸਾਰੇ ਅਉਗਨ ਅਪਨਾ ਬਿਰਦੁ ਸਮਾਰਿਆ। ”? 
- ਆਸਾ ੫. ੪੫, ੧੧ (382) 
ਅਉਗਨੁ - 
“ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ । ”” 
- ਸਲੋ ਕਬ, ੨੧੬:੧ (1376) 


ਅਉਘਟ ---- (1) (ਸੰ.) ਬਿਖੜਾ, ਔਖਾ 
“ਅਉਘਟ ਰੁਧੇ ਰਾਹ ਗਲੀਆਂ ਰੋਕੀਆਂ। ” 
- ਮਲਾ ੧, ਵਾਰ ੨੩:੩ (1288) 
“ਅਪਨੇ ਭਾਰਹਿ ਨਾ ਡਰੈ ਆਗੈ ਅਉਘਟ ਘਾਟ। ? 
- ਸਲੋ ਕਬ, ੮੯੦੨ (1369) 
(2) ਔਖ, ਮੁਸੀਬਤ, ਕਠਿਨਾਈ 
“ਅਉਘਟ ਕੀ ਘਟ ਲਾਗੀ ਆਇ। ” 
- ਭੈਰ ਨਾਮ, ੧੦, ੨੧੨ (1166) 


ਹੋਰ ਰੂਪ: 
ਅਉਘਟੁ - 
“ਜਿਥੈ ਅਉਘਟੁ ਆਇ ਬਨਤੁ ਹੈ ਪ੍ਰਾਣੀ । ” 


- ਮਾਰੂ ੫, ਸੋਲਾ ੫, ੧੧:੧ (1076) 
ਅਉਜਾਤਿ --- ਨੀਵੀ ਜਾਤ, ਨੀਚ ਕੁਲ 
“ਨਾਮਾ ਜੈਦੇਉ ਕੰਬੀਰੁ ਤ੍ਰਿਲੋਚਨੁ ਅਉਜਾਤਿ ਰਵਿਦਾਸੁ ਚਮਿਆਰੁ ਚਮਈਆ। ”? 
- ਬਿਲਾ ੪, ਅਸ ੪, ੭:੧ (835) 
ਅਉਤਰਾਸੀ -- ਅਵਤਾਰ ਧਾਰਦਾ ਹੈ, ਜਨਮ ਲੈਂਦਾ ਹੈ 
“ਮਛੁ ਕਛੁ ਕੂਰਮੁ ਆਗਿਆ ਅਉਤਰਾਸੀ। ” 
- ਮਾਰੂ ੫. ੧੧, ੮:੧ (1082) 





ਰੀ 


ਅਉਤਰਿਆ -- ਉਤਰ ਆਇਆ, ਜਨਮ ਲਿਆ 
“ਅਉਤਰਿਆ ਅਉਤਾਰ ਲੈ ਸੋ ਪੁਰਖੁ ਸੁਜਾਣ। ” 
- ਰਾਮ ਸਬ, ਵਾਰ ੬:੧੩ (968) 
ਹੋਰ ਰੂਪ: 
ਅਉਤਰੈ - 
“ਸਰਪ ਜੋਨਿ ਵਲਿ ਵਲਿ ਅਉਤਰੈ । ” 
- ਗੂਜ ਤ੍ਰਿਲੋ, ੨, ੧੨ (526) 
(ਫਾ. ਅੰਤਾਕ) ਬੈਠਕ, ਮਹਿਰਾਬਦਾਰ ਹੁਜਰਾ 
“ਇਹੁ ਕਿਥੈ ਘਰੁ ਅਉਤਾਕ ਮਹਲੁ ਨ ਪਾਈਐ। ?” 
- ਸੂਹੀ ੧, ਅਸ ੪, ੪:੨ (752) 
(ਸੰ.) (1) ਉਤਰਨਾ, ਜਨਮ ਲੈਣਾ 
“ਤਬ ਨਰਕ ਸੁਰਗ ਕਹੁ ਕਉਨ ਅਉਤਾਰ। ” 
- ਗਉ ੫. ਸੁਖ ੨੧, ੨੪ (291) 
ਹੋਰ ਰੂਪ: 
ਅਉਤਾਰਾ - 
“ਨਰਕ ਸੁਰਗ ਰਹਤ ਅਉਤਾਰਾ। ” 
- ਗਉਂ ੫. ਬਾਅ ੪੨੪ (259) 
ਅਉਤਾਰੁ - 
“ਕਲੀ ਅੰਦਰਿ ਨਾਨਕਾ ਜਿੰਨਾਂ ਦਾ ਅਉਤਾਰੁ । ” 
- ਬਿਹਾ ੪, ਵਾਰ ੨੦ਸ, ੧, ੧:੧ (556) 
(2) ਹਿੰਦੂ ਧਰਮ ਅਨੁਸਾਰ ਕਿਸੇ ਦੇਵਤੇ ਅਥਵਾ ਪਰਮਾਤਮਾ ਦਾ ਮਨੁੱਖੀ ਜਨਮ ਲੈਣਾ 
“ਦਸ ਅਉਤਾਰ ਰਾਜੇ ਹੋਇ ਵਰਤੇ ਮਹਾਦੇਵ ਅਉਧੂਤਾ। ” 
- ਸ਼ੂਹੀ ੫, ੪੯, ੩੧ (747) 
ਹੋਰ ਰੂਪ: 


ਅਉਤਾਰੁ - 
“ਅੰਸਾ ਅਉਤਾਰੁ ਉਪਾਇਓਨੁ ਭਾਉ ਦੂਜਾ ਕੀਆ। ” 


- ਗੂਜ ੩, ਵਾਰ ੧੯:੧ (516) 
(3) ਉਤਰਨਾ, ਭਾਵ ਪੈਣਾ 
“ਤਬ ਨਰਕ ਸੁਰਗ ਕਹੁ ਕਉਨ ਅਉਤਾਰ। ” 

- ਗਉ ੫. ਸੁਖ ੨੧, ੨੪ (291) 
ਅਉਤਾਰੁ ---- (1) ਜਨਮ 

“ਗੁਰਿ ਭੇਟਿਐ ਨ ਹੋਇ ਜੋਨਿ ਅਉਤਾਰੁ । ? 

- ਮਲਾ ੫, ੧੯, ੨੨ (1270) 
(2) ਉਤਰਨਾ, ਜਨਮ ਲੈਣਾ, “ਵੇਖੋ ਅਉਤਾਰ” (1) 
(3) ਦੇਵਤਾ, ਵੇਖੋ “ਅਉਤਾਰ” (2) 


ਅਉਤਾਰੇ ---- ਉਤਾਰੇ, ਪਾਵੇ 





ਵੀ 


“ਭਾਣੈ ਨਰਕਿ ਸੁਰਗਿ ਅਉਤਾਰੇ ਭਾਣੈ ਧਰਣਿ ਪਰੇਇ। ”” 
- ਰਾਮ ੫, ਵਾਰ ੧੨ਸ, ੫, ੩੭ (963) 
“ਨਾਨਕ ਲੇਖੈ ਮੰਗਿਐ ਅਉਤੁ ਜਣੇਦਾ ਜਾਇ। ”? 
- ਰਾਮ ੩, ਵਾਰ ੧੭ਸ, ੧, ੧:੪ (955) 
ਆਯੂ, ਉਮਰ 
“ਅਉਧ ਘਟੈ ਦਿਨਸੁ ਰੈਨਾਰੇ। ? 
- ਗਉਂ ੫, ੧੨੪", ੧":੧ (205) 
ਹੋਰ ਰੂਪ: 
ਅਉਧਹਿ - 
“ਧੰਧਾ ਕਰਤ ਬਿਹਾਨੀ ਅਉਧਹਿ ਗੁਣਨਿਧਿ ਨਾਮੁ ਨ ਗਾਇਓ। ” 
- ਗੂਜ ੫, ੨੫, ੧੯੧੨ (501) 
(ਸੰ.) ਫਿਕਰਾਂ ਚਿੰਤਾਵਾਂ ਦਾ ਅਵਧੂਨਨ ਕਰਨ ਅਥਵਾ ਝਾੜ ਕੇ ਪਰ੍ਹਾਂ ਸੁੱਟ ਦੇਣ ਵਾਲਾ, 
ਸੰਨਿਆਸੀ, ਯੋਗੀ, ਵਿਰਕਤ ਸਾਧੂ, ਤਿਆਗੀ 
“ਸੁਣ ਮਾਛਿੰਦ੍ਰਾ ਅਉਧੂ ਨੀਸਾਣੀ। ” 
- ਰਾਮ ੧, ੫. ੩੨ (877) 
ਹੋਰ ਰੂਪ: 


“ਦਸ ਨਾਰੀ ਅਉਧੂਤ ਦੇਨਿ੍‌ ਚਮੋੜੀਐ। ” 
- ਗੂਜ ੫, ਵਾਰ ੧੫੩ (522) 


ਅਉਧੂਤਾ - 
“ਦਸ ਅਉਤਾਰ ਰਾਜੇ ਹੋਇ ਵਰਤੇ ਮਹਾਦੇਵ ਅਉਧੂਤਾ। ” 
- ਸ਼ੂਹੀ ੫, ੪੯, ੩੧ (747) 


“ਨਾ ਅਉਧੂਤੀ ਨਾ ਸੰਸਾਰੀ। ” 


- ਰਾਮ ੧, ਅਸ ੨, ੧:੪ (903) 
“ਸੋ ਅਉਧੁਤੁ ਐਸੀ ਮਤਿ ਪਾਂਵੈ। ” 
੍‌ - ਰਾਮ ੧, ੫, ੧੯੧ (877) 
(1) ਅਤੇ 
“ਇੜਾ ਪਿੰਗੁਲਾ ਅਉਰ ਸੁਖਮਨਾ ਤੀਨਿ ਬਸਹਿ ਇਕ ਠਾਈ। ” 
- ਰਾਮ ਬੇਣੀ, ੧, ੧:੧ (974) 


“ਪੀਰ ਪੈਕਾਮਰ ਸਾਲਕ ਸਾਦਕ ਸੁਹਦੇ ਅਉਰੁ ਸਹੀਦ। ” 
- ਸਿਰੀ ੧, ਅਸ ੧, ੩੧ (53) 





94 


(2) ਹੋਰ 
“ਅਉਰ ਦੁਨੀ ਸਭ ਭਰਮਿ ਭੁਲਾਨੀ ਮਨੁ ਰਾਮ ਰਸਾਇਨ ਮਾਤਾ। ” 

- ਸਿਰੀ ਕਬ, ੩, ੪:੨ (92) 
ਹੋਰ ਰੂਪ: 


- ਬਿਲਾ ਕਬ, ੨, ੧":੨ (855) 


- ਰਾਮ ੩, ਵਾਰ ੧੪ਸ, ੧, ੧:੨੨ (954) 
“ਨਾਨਕ ਦਾਤਾ ਏਕੁ ਹੈ ਦੂਜਾ ਅਉਰੁ ਨ ਕੋਇ। ” 
੍‌੍ - ਸਿਰੀ ੩, ਅਸ ੧੯, ੮:੧ (65) 
ਅਉਰੈ - 
“ਪੂਤੁ ਪ੍ਰਹਿਲਾਦੁ ਕਹਿਆ ਨਹੀ ਮਾਨੈ ਤਿਨਿ ਤਉ ਅਉਰੈ ਠਾਨੀ। ” 
- ਭੈਰ ਨਾਮ, ੯, ੨੨ (1165) 


ਅਉਰੋ - 
“ਉਸੁ ਰਖਵਾਰਾ ਅਉਰੋ ਹੋਵੈ । ”” 


- ਗੋਂਡ ਕਬ, ੭, ੧੨ (871) 
ਅਉਰਨ ---- ਹੋਰਨਾਂ, ਦੂਜਿਆ 
“ਆਪਸ ਕਉ ਦੀਰਘੁ ਕਰਿ ਜਾਨੈ ਅਉਰਨ ਕਉ ਲਗਮਾਤ। ”” 
- ਮਾਰੂ ਕਬ, ੧, ੨:੧ (1105) 
ਹੋਰ ਰੂਪ: 
ਅਉਰਨ - 
“ਅਉਰਨ ਪਹਿ ਜਾਨਾ ਚੂਕਾ। ” 
- ਸੋਰ ਕਬ, ੬, ੩:੩ (655) 
ਅਉਰਤ ---- (ਫਾ. ਔਰਤ) ਇਸਤ੍ਰੀ, ਜਨਨੀ, ਨਾਰੀ 
“ਕਾਇਆ ਕਿਰਦਾਰ ਅਉਰਤ ਯਕੀਨਾ। ”” 
- ਮਾਰੂ ੫. ੧੨, ੧੨੧ (1084) 
ਅਉਰਾਤ ---- (ਫਾ. ਔਰਾਤ)'ਅਉਰਤ?” ਦਾ ਬਹੁ ਵਚਨ, ਇਸਤ੍ਰੀਆ, ਨਾਰੀਆਂ। 
“ਦਸ ਅਉਰਾਤ ਰਖਹੁ ਬਦ ਰਾਹੀ । ” 
- ਮਾਰੂ ੫, ਸੋਲਾ ੧੨, ੪:੨ (1083) 


ਰਬੀ ਦਰਗਾਹ ਵਿਚ ਪਰਵਾਨ ਵਿਅਕਤੀ 
“ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ । ” 
- ਮਾਝ ੧, ਵਾਰ ਦਸ, ੧, ੧:੨ (141) 





95 


ਹੋਰ ਰੂਪ: 


ਅਉਲੀਏ - 
“ਪੀਰ ਧੈਕਾਬਰ ਅਉਲੀਏ ਕੋ ਥਿਰੁ ਨ ਰਹਾਸੀ। ”” 
- ਮਾਰੂ ੫, ਵਾਰ ੧੭:੫ (1100) 
ਅਇਆਨੇ --- ਅਗਿਆਨੀ, ਬੇਸਮਝ 
“ਬਲੂਆ ਕੇ ਘਰੂਆ ਮਹਿ ਬਸਤੇ ਫੁਲਵਤ ਦੇਹ ਅਇਆਨੇ। ”” 
- ਕੇਦਾ ਕਬ, ੪, ੪:੧ (1124) 
ਅਈਆ ---- ਆ 
“ਲਾਲੂ ਜਵੇਹਰ ਨਾਮੁ ਪ੍ਗਾਸਿਆ ਭਾਂਡੇ ਭਾਉ ਪਵੈ ਤਿਤੁ ਅਈਆ। ?” 
- ਬਿਲਾ ੪, ਅਸ ੩, ੨੨ (834) 


“ਕੇਸਵਾ ਬਚਉਨੀ ਅਈਏ ਮਈਏ ਏਕ ਆਨ ਜੀਓ। ” 
- ਧਨਾ ਨਾਮੁ, ੪, ੨੭੫ (693) 


- ਆਸਾ ੧, ੧੨, ੧੪ (352) 


“ਕਹੁ ਕਬੀਰ ਇਹੁ ਰਾਮ ਕੀ ਅੰਸੁ। ” 


- ਗੋਂਡ ਕਬ, ੫, ੪:੩ (871) 


੨੩੩, 


“ਰਾਮ ਰਾਇ ਸੋ ਦੂਲਹੁ ਪਾਇਓ ਅਸ ਬਡ ਭਾਗ ਹਮਾਰਾ। ” 
- ਆਸਾ ਕਬ, ੨੪, ੨:੨ (482) 
(2) ਹੈ (ਮਹਾਨ ਕੋਸ਼), ਅਤੇ (ਦਰਪਣ), ਮੇਲਾ (ਨਿਰਣੈ) 
“ਅਸਗਾ ਅਸ ਉਸਗਾ। ”” 
- ਧਨਾ ਨਾਮ, ੪, ੧":੨ (693) 


- ਜਪੁ, ੧੭:੧ (3) 
“ਖੋਜਤ ਫਿਰੇ ਅਸੰਖ ਅੰਤ ਨ ਪਾਰੀਆ। ”? 
- ਗਉਂ ੫, ਅਸ ੧੨, ੧:੧ (240) 
ਹੋਰ ਰੂਪ: 
ਅਸੰਖਾਂ - 
“ਇਸੁ ਕਾਇਆ ਅੰਦਰਿ ਵਸਤੁ ਅਸੰਖਾ। ”” 
- ਮਾਝ ੩, ੨, ੩੧ (110) 





96 


(ਸੰ.) ਸਮੂਹ, ਸਭ ਕੁਝ (ਮਹਾਨਕੋਸ਼), ਇਹ ਭਾਵ ਮਾਇਆ। (ਦਰਪਣ, ਸ਼ਬਦਾਰਥ) 
“ਅਸਗਾ ਅਸ ਉਸਗਾ। ”” 
- ਧਨਾ ਨਾਮ, ੪, ੧":੩ (693) 


ਅਸਗਾਹ ---- ਅਥਾਹ, ਜਿਸ ਦਾ ਥਹੁ ਨ ਪਾਇਆ ਜਾ ਸਕੇ, ਅਗਾਧ 
“ਨਦੀਆ ਵਿਚਿ ਟਿਬੇ ਦੇਖਾਲੇ ਥਲੀ ਕਰੇ ਅਸਗਾਹ। ” 
- ਮਾਝ ੧, ਵਾਰ ੧੪ਸ, ੧, ੧:੩ (144) 
ਹੋਰ ਰੂਪ: 
ਅਸਗਾਹੁ - (ਡੂੰਘਾ) 
“ਮਛੁਲੀ ਜਾਲੂ ਨ ਜਾਣਿਆ ਸਰੁ ਖਾਰਾ ਅਸਗਾਹੁ । ” 
- ਸਿਰੀ ੧, ਅਸ ੪, ੧੧ (55) 


ਅਸਜਰਿ ---- ਆਪਣੇ ਪਦਾਰਥਾਂ ਦੇ ਮੋਹ ਨੂੰ ਸਾੜਨਾ, ਲੋਭ ਨੂੰ ਮਾਰਨਾ (ਸ਼ਬਦਾਰਥ); ਅਸ (ਮਨ) ਦੀ 
ਜਲਨ, ਚਿਤ ਦਾ ਸੰਤਾਪ (ਮਹਾਨ ਕੋਸ਼)! ਅਸ (ਆਪਣੀ) “ਜ਼ਰ (ਫਾ.) ਧਨ! ਦੌਲਤ 
(ਗੁਰੂ ਗੁੰਥ ਕੋਸ਼) 
“ਅਸਜਰਿ ਪਰਜਰਿ ਜਰਿ ਜਬ ਰਹੈ । ? 
- ਗਉ ਕਬ, ਬਾਅ ੧੪:੩ (340) 


“ਅਸਟ ਧਾਤੁ ਪਾਤਿਸਾਹ ਕੀ ਘੜੀਐ ਸਬਦਿ ਵਿਗਾਸਿ। ”” 
- ਸਿਰੀ ੧, ਅਸ ੧੩, ੪੯੨ (61) 
ਹੋਰ ਰੂਪ: 
ਅਸਟਮ - 
ਤੇ ਥੀਤਿ ਗੋਵਿੰਦ ਜਨਮਾਸੀ। ”” 
- ਭੈਰ ੫, ੧, ੧:੨ (1136) 
ਅਸਟਮੀ - 
ਨ ਅਸਟ ਸਿਧਿ ਬੁਧਿ ਸਾਧੈ। ” 
- ਬਿਲਾ ੧, ਥਿਤੀ ੧੦:੧ (839) 
ਅਸਟਿ/ਅਸਟੀ - 
“ਦਸ ਅਸਟਿ ਅਸਟੀ ਮਿਲਿ ਏਕੋ ਕਹਿਆ। ? 
- ਰਾਮ ੫, ੧੨, ੧:੩ (886) 


(1) (ਸੰ.) ਹੱਡੀ 
““ਬਿਸਟਾ ਅਸਤ ਰਕਤੁ ਪਰੇਟੇ ਚਾਮ। ” 
- ਆਸਾ ੫. ੧੪, ੩੧ (374) 


ਹੋਰ ਰੂਪ: 
ਅਸਤੀ - 
“ਲਉ ਨਾੜੀ ਸੂਆ ਹੈ ਅਸਤੀ। ” 


- ਰਾਮ ੫, ੧੩, ੧੨ (886) 
(2) (ਸੰ. ਵਲਰ) ਲੋਪ ਹੋਣਾ, ਸੂਰਜ ਦਾ ਛੁਪਣਾ 





ਰੀ 


“ਉਦੈ ਅਸਤ ਕੀ ਮਨ ਬੁਧਿ ਨਾਸੀ ਤਉ ਸਦਾ ਸਹਜਿ ਲਿਵ ਲੀਣਾ। ” 
- ਆਸਾ ਕਬ, ੧, ੩:੨ (475) 


- ਮਾਰੂ ੫, ਅਸ ੮, ੧:੩ (1019) 

(ਸੰ.) ਜੋ ਸੰਤ ਨਹੀਂ, ਖੋਟੇ ਪੁਰਸ਼ 
“ਕਬੀਰ ਸੰਤੁ ਨ ਛਾਂਡੈ ਸੰਤਈ ਜਉ ਕੋਟਿਕ ਮਿਲਹਿ ਅਸੰਤ। ”” 
- ਸਲੋ ਕਬ, ੧੭੪੦੧ (1373) 
ਹੋਰ ਰੂਪ 


ਅਸੰਤੁ - (ਮਨੁਮੁਖ) - 
“ਅਸੰਤੁ ਅਨਾੜੀ ਕਦੇ ਨ ਬੂਝੈ । ” 
- ਗਉਂ ੩, ੩੦, ੨:੧ (160) 


(1) (ਫਾ. ਅਸਤ) ਹੈ 
“ਅਸਤਿ ਏਕ ਦਿਗਰਿ ਕੁਈ। ” 
- ਮਾਝ ੧, ਵਾਰ ੧੩ਸ, ੧, ੨੩ (143) 
(2) (ਸੰ.) ਝੂਠ, ਨਾਸ਼ਵਾਨ 
“ਸਤਿ ਹੋਤਾ ਅਸਤਿ ਕਰਿ ਮਾਨਿਆ ਜੋ ਬਿਨਸਤ ਸੋ ਨਿਹਚਲੁ ਜਾਨਥ। ”? 
- ਮਾਰੂ ੫, ੧੦, ੩:੧ (1001) 
(3) ਵੇਖੋ “ਅਸਤ? (1), ਹੱਡੀ 
“ਅਸਤਿ ਚਰਮ ਬਿਸਟਾ ਕੇ ਮੁੰਦੇ ਦੁਰਗੰਧ ਹੀ ਕੇ ਬੇਢੇ । ” 
ਹੇ - ਕੇਦਾ ਕਬ, ੪, ੧੨ (1124) 


ਅਸਥਨ ---- (ਸੰ.) ਧਣ 
“ਬਿਨੁ ਅਸਥਨ ਗਊ ਲਵੇਰੀ। ”” 
- ਬਸੰ ਕਬ, ੩, ੩:੧ (1194) 


<<<= (1) (ਸੰ.) ਥੰਮ, ਖੰਭਾ, ਆਸਰਾ 
“ਅਨਿਕ ਸਾਧਨੰ ਨ ਸਿਧੁਤੇ ਨਾਨਕ ਅਸਥੰਭੰ ਅਸਥੰਭੰ ਅਸਥੰਭੰ ਸਬਦ ਸਾਧ 


- ਸਸ ੫, ੧੭੧੩ (1355) 


“ਨਵੰਤ ਦੁਆਰੰ ਭੀਤ ਰਹਿਤੰ ਬਾਇ ਰੂਪੰ ਅਸਥੰਭਨਹ। ”” 


- ਸਸ ੫, ੪੨੨ (1354) 
ਅਸਥੰਭੁ - 
“ਨਾਭਿ ਕਮਲ ਅਸਥੰਭੁ ਨ ਹੋਤੋ ਤਾ ਪਵਨੁ ਕਵਨ ਘਰਿ ਸਹਤਾ। ”” 
- ਰਾਮ ੧, ਸਿਗੋ ੬੬:੨ (945) 





98 


ਅਸਥੰਮਨੁ - 
“ਤਿਉ ਗੁਰ ਕਾ ਸਬਦੁ ਮਨਹਿ ਅਸਥੰਮਨੁ । ? 
- ਗਉ ੫. ਸੁਖ ੧੫, ੩:੨ (282) 
(2) ਬਝਾ ਹੋਇਆ 
“ਤੇਨ ਕਲਾ ਅਸਥੰਭੰ ਸਰੋਵਰੰ ਨਾਨਕ ਨਹ ਛਿਜੰਤਿ ਤਰੰਗ ਤੋਯਣਹ । ”” 
- ਸਸ ੫, ੫੩:੪ (1359) 
(ਸੰ.) (ਥਾਂ) ਜੋ ਅੱਛੀ ਥਾਂ ਨਹੀ', ਉਜਾੜ 
“ਸੇ ਅਸਥਲ ਸੋਇਨ ਚਉਬਾਰੇ । ”” 
- ਮਾਝ ੫, ੩੭, ੧੨ (105) 


(ਸੰ.) ਥਾਂ, ਜਗਾ, ਟਿਕਾਨਾ 
“ਸਗਲ ਅਸਥਾਨ ਭੈ ਭੀਤ ਚੀਨ। ”” 
- ਗਉ ੫, ੧੪੪", ੨:੧ (211) 
ਹੋਰ ਰੂਪ: 
ਅਸਥਾਨੰ - 
“ਲਬਧ੍ਰੰ ਸਾਧ ਸੰਗੇਣ ਨਾਨਕ ਸੁਖ ਅਸਥਾਨੰ ਗੋਪਾਲ ਭਜਣ । ” 
- ਗਾਥਾ ੫, ੪:੨ (1360) 
ਅਸਥਾਨਾਂ - 
“ਗੁਰੁ ਸਾਸਤ ਸਿਮ੍ਰਿਤ ਖਟੁ ਕਰਮਾ ਗੁਰੁ ਪਵਿਤ੍ ਅਸਥਾਨਾ ਹੇ । ”” 
- ਮਾਰੂ ੫, ਸੋਲਾ ੪, ੧:੩ (1074) 
ਅਸਥਾਨਿ - (ਭਾਵ ਸੰਗਤ) 
“ਸੰਤ ਅਸਥਾਨਿ ਬਸੇ ਸੁਖ ਸਹਜੇ ਸਗਲੇ ਦੂਖ ਮਿਟਾਇਆ। ” 
੍‌੍ - ਸੋਰ ੫, ੮੨, ੧":੨ (629) 
ਅਸਥਾਨੁ - 
“ਉਚ ਅਸਥਾਨੁ ਤਬ ਸਹਜੇ ਪਾਇਓ। ”” 
ਤੁ - ਗਉ ੫, ੧੧੯, ੩:੨ (189) 
ਅਸਥਾਨੇ - 
“ਗੁਰਮੁਖਿ ਮਨੁ ਅਸਥਾਨੇ ਸੋਈ। ”” 


- ਆਸਾ ੧, ਅਸ ੮, ੪੯੧ (415) 
ਅਸਥਾਪਨੰ --- (ਸੰ.) ਟਿਕਾਉਣਾ, ਸਥਿਤ ਕਰਨਾ 


“-ਰਚੰਤਿ ਜੀਅ ਰਚਨਾ ਮਾਤ ਗਰਭ ਅਸਥਾਪਨੰ। ? 
- ਜੈਤ ੫, ਵਾਰ ੨ਸ, ੫, ੧:੧ (708) 


ਅਸਥਾਵਰ --- (ਸੰ.) ਅਚਲ, ਠਹਿਰਣ ਵਾਲਾ, ਜੋ ਆਪਣੇ ਆਪ ਇਕ ਤੋਂ ਦੂਜੀ ਥਾਂ ਨਾ ਜਾ ਸਕੇ। 
“ਮਅਸਥਾਵਰ ਜੰਗਮ ਕੀਟਿ ਪਤੰਗਾ। ?? 


- ਗਉ ਕਬ, ੧੩, ੧:੧ (325) 


ਅਸਥਿਤ ---- (ਸੰ.) ਠਹਿਰਿਆ ਹੋਇਆ, ਕਾਇਮ, ਅਟੱਲ, ਅਡੋਲ 
“ਅਸਥਿਤ ਭਏ ਬਸੇ ਸੁਖ ਥਾਨਾ ਬਹੁਰਿ ਨ ਕਤਹੂ ਧਾਇਓ। ”” 
- ਕਾਨ ੫, ੭, ੩:੧ (1299) 





ਣਾ 


- ਬਿਹਾ ੫, ਛੰਤ ੯, ੩:੩ (548) 


(ਸੰ.) (1) ਕਾਇਮ, ਸਥਿਰ, ਅਡੋਲ - ਚਿਤ, ਭਟਕਣ ਮੁਕਨ ਵਾਲੀ ਸਥਿਤੀ 
“ਅਸਥਿਰ ਭਏ ਬਸੇ ਸੁਖ ਆਸਨ। ” 
- ਗਉਂ ੫, ੧੧੦, ੪੨ (202) 
“ਅਸਥਿਰ ਰਹਹੁ ਡੋਲਹੁ ਮਤ ਕਬਹੂ ਗੁਰ ਕੈ ਬਚਨਿ ਅਧਾਰਿ। ” 
- ਧਨਾ ੫, ੨੮, ੩੧ (678) 
ਹੋਰ ਰੂਪ: 
ਅਸਥਿਰੁ - 
“ਜਿਨੀ ਨਾਮੁ ਧਿਆਇਆ ਇਕ ਮਨਿ ਇਕ ਚਿਤਿ ਸੇ ਅਸਥਿਰੁ ਜਗਿ ਰਹਿਆ। ” 
- ਸਿਰੀ ੪, ਵਾਰ ੧੧:੫ (87) 
(2) ਅਵਿਨਾਸ਼ੀ, ਸਦਾ ਕਾਇਮ 
“ਅਸਥਿਰ ਭਏ ਸਾਚ ਰੰਗਿ ਰਾਤੇ ਜਨਮ ਮਰਨ ਬਾਹੁਰਿ ਨਹੀ ਪੀਠੇ। 
- ਟੋਡੀ ੫, ੨੭, ੧੨ (717) 
ਹੋਰ ਰੂਪ: 
ਅਸਥਿਰੰ - 
“ਗੋਬਿੰਦ ਨਾਮੈ ਨਹ ਸਿਮਰੰਤਿ ਅਗਿਆਨੀ ਜਾਨੰਤਿ ਅਸਥਿਰੰ। ”? 
- ਸਸ ੫, ੪:੩ (1354) 
ਅਸਥਿਰੁ - 
“ਅਸਥਿਰੁ ਕਰਤਾ ਦੇਖੀਐ ਹੋਰੁ ਕੇਤੀ ਆਵੈ ਜਾਇ। ” 
- ਸਿਰੀ ੧, ਅਸ ੩, ੪:੧ (54) 
ਅਸਥਿਰੁ ---- ਅ%ਸਥਿਰ - ਜੋ ਸਥਿਰ ਨਹੀਂ, ਜੋ ਡੋਲਦਾ ਹੈ 
“ਅਸਥਿਰੁ ਕਰੇ ਨਿਹਚਲੁ ਇਹੁ ਮਨੂਆ ਬਹੁਰਿ ਨ ਕਤਹੂ ਧਾਵੈ। ” 
- ਧਨਾ ੫, ੧੪, ੧੨ (674) 
(2) ਸਥਿਰ - ਵੇਖੋ ਅਸਥਿਰੁ (1) 
(3)ਅਵਿਨਾਸ਼ੀ ਵੇਖੋ (ਅਸਥਿਰੁ (2) 
(ਸੰ.) (1) ਪ੍ਰਗਟ, ਦ੍ਰਿਸ਼ਟਮਾਨ 
“ਸੂਖਮ ਅਸਥੂਲ ਸਗਲ ਭਗਵਾਨ । ”” 
- ਗਉ ੫. ਥਿਤੀ ੧੪:੭ (299) 
ਹੋਰ ਰੂਪ: 


ਅਸਥੂਲਾ - 
“ਆਪਹਿ ਸੂਖਮ ਆਪਹਿ ਅਸਥੂਲਾ। ”” 


- ਗਉਂ ੫. ਬਾਅ ੧:੭ (250) 





ਅਸਨੇਹੀ ---- 


ਅਸਪਤਿ ---- 


ਅਸਮਝੂ _---- 


100 


“ਤੂੰ ਸੂਖਮੁ ਹੋਆ ਅਸਥੂਲੀ। ” 
- ਮਾਝ ੫, ੨੮, ੧:੨ (102) 


ਅਸਥੂਲੁ - 
“ਸੂਖਮ ਮਹਿ ਜਾਨੈ ਅਸਥੂਲੂ। ” 


- ਗਉਂ ੫, ੯, ੪:੮ (274) 
(2) ਮੋਟਾ 
“ਹਉਮੈ ਮਨੁ ਅਸਥੂਲੁ ਹੈ ਕਿਉ ਕਰਿ ਵਿਚੁਦੇ ਜਾਇ। ” 
੍‌੍ - ਗੂਜ ੩, ਵਾਰ ੪ਸ, ੩, ੨੨ (510) 


(ਫਾ. ਆਸ਼ਨਾਈ) ਵਾਕਫੀਅਤ, ਜਾਣਕਾਰੀ 
“ਜੋ ਕਿਛੁ ਹੋਆ ਸਭੁ ਕਿਛੁ ਤੁਝ ਤੇ ਤੇਰੀ ਸਭ ਅਸਨਾਈ। ”” 
- ਬਿਲਾ ੧, ੧, ੨:੧ (795) 

(“ਦਰਪਨ” ਇਸ ਦੇ ਅਰਥ “ਵਡਿਆਈ” ਦੇ ਕਰਦਾ ਹੈ ਤੇ ਇਸ ਦਾ ਮੂਲ ਅਰਥ 
“ਸਨਾ” ਵਡਿਆਈ ਸਿਫਤ ਮੰਨਦਾ ਹੈ) 
(ਫਾ. ਆਸ਼ਨਾਹ) ਦੋਸਤ, ਮਿੱਤਰ 
“ਗੁਰਕਿਰਪਾ ਤੇ ਮੋਹਿ ਅਸਨਾਹਾ। ” 

- ਗਉ ੫, ੧੦੯, ੧:੨ (187) 


(ਸੰ.) (1) ਪਿਆਰ, ਮੁਹੱਬਤ 
“ਨਾਮੁ ਨ ਪਾਵਹਿ ਬਿਨੁ ਅਸਨੇਹ। ” 
- ਗਉਂ ੩, ੨੪, ੨:੧ (159) 
ਹੋਰ ਰੂਪ: 
ਅਸਨੇਹਿ - 
“ਲਹਰੀ ਨਾਲਿ ਪਛਾੜੀਐ ਭੀ ਵਿਗਸੈ ਅਸਨੇਹਿ। ” 
- ਸਿਰੀ ੧, ਅਸ ੧੧, ੧:੨ (59) 
ਅਸਨੇਹੁ - 
“ਨਾਮ ਬਿਨਾ ਧ੍ਰਿਗੁ ਧ੍ਰਿਗੁ ਅਸਨੇਹੁ । ” 
- ਗਉ ੫, ਅਸ ੧੦, ੧":੨ (240) 
(2) ਮੋਹ 
“ਕਾਮ ਕ੍ਰੋਧ ਲਪਟਿਓ ਅਸਨੇਹ। 
- ਗਉਂ ੫, ੭੮, ੨:੨ (178) 


ਪਿਆਰ ਕਰਨ ਵਾਲਾ 
“ਮੰਤ ਕੀ ਬਾਰ ਕੋ ਖਰਾ ਨ ਹੋਸੀ ਸਭ ਮਿਥਿਆ ਅਸਨੇਹੀ। ”” 
- ਸੋਰ ੫, ੪, ੧2੨ (609) 
(ਸੰ.) ਘੋੜਿਆਂ ਦਾ ਮਾਲਕ, ਸੂਰਜ ਦੇਵਤਾ 
“ਮਅਸਪਤਿ ਗਜਪਤਿ ਨਰਹ ਨਰਿੰਦ। ? 
- ਤਿਲੰ ਨਾਮ, ੩, ੪:੧ (727) 


ਅਗਿਆਨੀ, ਮੂਰਖ 





101 


“ਮਨ ਅਸਮਝੁ ਸਾਧਸੰਗਿ ਪਤੀਆਨਾ। ” 
- ਰਾਮ ੫, ੨੫, ੧੧੨ (890) 


(1) (ਫਾ. ਆਸਮਾਨ) ਅਕਾਸ਼, ਅਸ=(ਚਕੀ)“ਮਾਨ (=ਮਾਨਿੰਦ) ਚੱਕੀ ਵਾਂਗੂੰ ਫਿਰਨ 
ਵਾਲਾ 
“ਕਹੁ ਕਬੀਰ ਖੋਜਉ ਅਸਮਾਨ। ” 
- ਗਉ ਕਬ, ੩੪, ੨:੨ (330) 
ਹੋਰ ਰੂਪ: 
ਅਸਮਾਨਿ - 
“ਜੋ ਅਸਮਾਨਿ ਨ ਮਾਵਨੀ ਤਿਨ ਨਕਿ ਨਥਾ ਪਾਇ। ?” 
- ਸੋਰ ੧, ੧, ੩੨ (595) 
ਅਸਮਾਨੀ - 
“ਪੰਖੀ ਹੋਇ ਕੈ ਜੇ ਭਵਾ ਸੈ ਅਸਮਾਨੀ ਜਾਉ। ”? 
- ਸਿਰੀ ੧, ੨, ੩:੧ (14) 
ਅਸਮਾਨੁ - 
“ਅਸਮਾਨੁ ਧਰਤੀ ਚਲਸੀ ਮੁਕਾਮੁ ਓਹੀ ਏਕੁ । ” 
- ਸਿਰੀ ੧, ਅਸ ੧੭, ੭੨੨ (64) 
(2) ਕਿਸੇ ਨੂੰ ਆਪਣੇ ਤੁਲ ਨਾ ਸਮਝਨਾ 
“ਹੰਸੁ ਹੇਤੁ ਆਸਾ ਅਸਮਾਨੁ । ”” 
- ਗਉਂ ੧, ੨, ੩:੧ (151) 


(ਸੰ.) (1) ਆਸਰਾ, ਸਹਾਰਾ 
“ਅੰਬਰੁ ਧਰਤਿ ਵਿਛੋੜਿਅਨੁ ਵਿਚਿ ਸਚਾ ਅਸਰਾਉ। ?” 
- ਰਾਮ ੩, ਵਾਰ ੬:੧ (949) 


(2) ਓਟ, ਪਨਾਹ 
“ਸਭੋ ਭਜੈ ਆਸਰਾ ਚੁਕੈ ਸਭੁ ਅਸਰਾਉ। ”” 

- ਸਿਰੀ ੫, ਅਸ ੨੬, ੧੩ (70) 
(1) ਭਿਆਨਕ, ਡਰਾਉਣਾ 
“ਚਾਰਿ ਨਦੀ ਅਗਨੀ ਅਸਰਾਲਾ। ” 

- ਮਾਰੂ ੧, ੧੧, ੫:੧ (1031) 

ਹੋਰ ਰੂਪ: 
ਅਸਰਾਲੁ - 
“ਵੰਡੀ ਹਾਥਿ ਨ ਖੇਵਟੂ ਜਲੁ ਸਾਗਰੁ ਅਸਰਾਲੂ । ” 

- ਮਾਰੂ ੧, ਅਸ ੨, ੧:੩ (1009) 
(2) ਨਰਕ (ਮਹਾਨ ਕੋਸ਼) 
“ਮੂਏ ਕਉ ਰੋਵਹਿ ਕਿਸਹਿ ਸੁਣਾਵਹਿ ਭੈ ਸਾਗਰ ਅਸਰਾਲਿ ਪਾਇਆ। ” 

- ਰਾਮ ੧, ਅਸ ੭, ੯:੧ (906) 


(ਸੰ.) ਸ਼ਕਲ, ਅਕਾਰ, ਸਰੂਪ 
“ਪਉਣ ਪਾਣੀ ਅਗਨੀ ਅਸਰੂਪੁ । ” 





102 


- ਗਉਂ ੧, ਓਅੰ ੭:੨ (930) 


(ਅ. ਅਸਲ) ਖਰਾ, ਸਚਾ, ਵਾਸਤਵ ਵਿਚ 
“ਨਾਨਕ ਸੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤਿ। ? 
- ਸਾਰ ੪, ਵਾਰ ੨੨ਸ, ੧, ੨:੩ (1246) 


ਹੋਰ ਰੂਪ: 


ਅਸੁਲੂ - 
“ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ । ” 


- ਜਪੁ ੧, ੨੨੩੩ (5) 


(ਫਾ. ਅਸਵਾਰ) ਘੋੜੇ ਤੇ ਚੜਿਆ ਹੋਇਆ 
“ਇਕਿ ਹੋਏ ਅਸਵਾਰ ਇਕ ਨਾ ਸਾਖਤੀ। ” 
- ਮਾਝ ੧, ਵਾਰ ੧੦੧੭ (142) 


- ਗਉ ਕਬ, ੩੧, ੩:੧ (329) 
- ਗਉ ੫, ੮੧, ੨੧ (179) 


- ਰਾਮ ੩, ਵਾਰ ੧੯ਸ, ੧, ੩੧ (956) 
ਅਸੀਂ, ਅਸਾਂ, “ਮੈਂ” ਦਾ ਬਹੁ ਬਚਨ 
“ਅਅਸਾ ਜੋਰੁ ਨਾਹੀ ਜੇ ਕਿਛੁ ਕਰਿ ਹਮ ਸਾਕਹ ਜਿਉ ਭਾਵੈ ਤਿਵੈ ਬਖਸਿ। ” 
- ਸੂਹੀ 8, ੨੪, ੧":੨ (736) 
(ਸੰ.) ਅੰਸ਼ ਵਾਲਾ, ਭਾਗ ਵਾਲਾ; ਅੰਸ਼, ਹਿੱਸਾ, ਤੱਤ 
“ਅੰਸਾ ਅਉਤਾਰੁ ਉਪਾਇਓਨੁ ਭਾਉ ਦੂਜਾ ਕੀਆ। ” 
- ਗੂਜ ੩, ਵਾਰ ੧੯:੧ (516) 


- ਮਲਾ ੧, ੭, ੪੧੨ (1256) 


“ਸਾਚੇ ਸਾਹਿਬ ਸਭਿ ਗੁਣ ਅਉਗਣ ਸਭਿ ਅਸਾਹ। ”” 

- ਸਿਰੀ ੧, ੧੦, ੧:੩ (17) 
(2) ਅ%ਸਾਹ, ਸਾਹ ਤੋ ਬਿਨਾਂ 
“ਜੇਤੇ ਜੀਅ ਜੀਵਹਿ ਲੈ ਸਾਹਾ ਜੀਵਾਲੇ ਤਾ ਕਿ ਅਸਾਹ। ”” 





103 


- ਮਾਝ ੧, ਵਾਰ ੧੪ਸ, ੧, ੧:੫ (144) 


“ਅਕਰਣੰ ਕਰੋਤਿ ਆਖਾਦਿ੍ਰਿ ਖਾਦ੍ਰੰ ਅਸਾਜੂੰ ਸਾਜਿ ਸਮਜਯਾ। ” 
- ਸਸ ੫, ੪੮:੪ (1358) 
-<> ਅਸਾਂ ਦਾ, ਸਾਡਾ 
“ਜੇ ਤੂ ਮਿਤਯੂ ਅਸਾਡੜਾ ਹਿਕ ਭੋਰੀ ਨਾ ਵੇਛੋੜਿ। ” 
- ਮਾਰੂ ੫. ਵਾਰ ੨ਸ, ੫, ੧:੧ (1094) 
ਹੋਰ ਰੂਪ: 
ਅਸਾਡੜੇ - 
“ਜਿਨ੍ਹਾਂ ਦਿਸੰਦੜਿਆਂ ਦੁਰਮਤਿ ਵੰਵੈ ਮਿਤ੍ਰ ਅਸਾਡੜੇ ਸੇਈ। ” 
- ਗੂਜ ੫, ਵਾਰ ੯ਸ, ੫, ੨:੧ (520) 


ਅਸਾਡਾ - 
“ਇਹੁ ਅੰਨੁ ਅਸਾਡਾ ਫਿਟੈ । ” 


- ਆਸਾ ੧, ਵਾਰ ੧੬ਸ, ੧, ੨੧੮ (472) 


(ਸੰ.) ਕਠਿਨਾਈ ਨਾਲ ਠੀਕ ਹੋਣ ਵਾਲਾ ਅਥਵਾ ਨਾ ਠੀਕ ਹੋਣ ਵਾਲਾ, ਲਾਇਲਾਜ 
“ਪੰਚ ਦੋਖ ਅਸਾਧ ਜਾ ਮਹਿ ਤਾ ਕੀ ਕੇਤਕ ਆਸ। ”? 
- ਆਸਾ ਰਵਿ, ੧, ੧੨ (486) 
ਹੋਰ ਰੂਪ: 
ਅਸਾਧੁ - 
“ਮਨੁ ਅਸਾਧੁ ਸਾਂਧੈ ਜਨੁ ਕੋਈ। ” 
- ਧਨਾ ੩, ੬, ੩:੧ (665) 
(1) (ਸੰ.) ਮੀਂਹ ਦੀ ਧਾਰ ਵਾਂਗ, ਸਹਿਜ ਸੁਭਾ, ਆਪ ਮੁਹਾਰੇ 
“ਚਰਨ ਸੀਸੁ ਕਰ ਕੰਪਨ ਲਾਗੇ ਨੈਨੀ ਨੀਰੁ ਅਸਾਰ ਬਹੈ । ” 
- ਆਸਾ ਕਬ, ੧੫. ੩:੧ (479) 
2. ਲਾਪਰਵਾਹੀ 
“ਖਾਤ ਪੀਵਤ ਹਸਤ ਸੋਵਤ ਅਉਧ ਬਿਤੀ ਅਸਾਰ। ”? 
- ਸਾਰ ੫, ੧੨੯, ੧:੧ (1229) 
(3) (ਸੰ.) ਬੇਖਬਰ, ਬੇਫਿਕਰ 
“ਕਿਸਹੀ ਨਾਲਿ ਨ ਚਲਿਆ ਖਪਿ ਖਪਿ ਮੁਏ ਅਸਾਰ। ”” 
- ਸਿਰੀ ੧, ਅਸ ੧੬, ੩:੩ (63) 


ਅਸਾਰਥਿ --- ਲਾਭ ਰਹਿਤ, ਅਸਾਰ ਰੂਪ ਪਦਾਰਥ 
“ਸੁਆਰਥੁ ਤਿਆਗਿ ਅਸਾਰਥਿ ਰਚਿਓ ਨਹ ਸਿਮਰੈ ਪ੍ਰਭੁ ਰੂੜਾ। ” 
- ਸਾਰ ੫, ੯੦, ੧੨ (1221) 


“ਮਨ ਮਹਿ ਰਾਖਉ ਏਕ ਅਸਾਰੇ। ? 
- ਦੇਵ ੫, ੨੫, ੪੧ (533) 





104 


=<== ਵੇਖੋ “ਅਸਾਡਾ”, ਸਾਡਾ 
“ਸਭ ਕਿਛੁ ਕੀਤਾ ਤੇਰਾ ਹੋਵੈ ਨਾਹੀ ਕਿਛੁ ਅਸਾੜਾ ਜੀਉ। ”” 

- ਮਾਝ ੫, ੩੧, ੩:੩ (103) 
ਹੋਰ ਰੂਪ: 
ਅਸਾੜੀ - 

“ਰਾਖਹੁ ਸਰਮ ਅਸਾੜੀ ਜੀਉ। ” 

- ਮਾਝ ੫, ੩੭, ੪:੩ (105) 
ਇਕ ਨਦੀ ਦਾ ਨਾਂ ਜੋ ਬਨਾਰਸ ਕੋਲ ਵਗਦੀ ਹੈ ਤੇ ਪਵਿਤਰ ਮੰਨੀ ਜਾਂਦੀ ਹੈ 
“'ਬਨਾਰਸਿ ਅਸਿ ਬਸਤਾ। ”” 

- ਗੋਂਡ ਨਾਮ, ੧, ੨:੩ (873) 
“ਮੈਂ” ਦਾ ਇਕ ਪੁਰਖ ਬਹੁ ਵਚਨ, ਅਸੀ' 

“ਅਸੀ ਬੋਲ ਵਿਗਾੜ ਵਿਗਾੜਹ ਬੋਲ। ” 
- ਸਿਰੀ ੧, ੩੦, ੩੧ (25) 
ਅਸੀਸੜੀਆ - (ਸੰ.) ਦੁਆ, ਅਸੀਸ 
“ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ। ? 
- ਗਉ ੧, ਸੋਹ ੧, ੩:੨ (12) 
ਅਸੀਹਾਂ ---- ਅੱਸੀ ਸਾਲਾਂ ਦਾ ਹੋ ਕੇ 
“ਸਤਰਿ ਕਾ ਮਤਿਹੀਣੁ ਅਸੀਹਾਂ ਕਾ ਵਿਉਹਾਰੁ ਨ ਪਾਂਵੈ । ”” 
- ਮਾਝ ੧, ਵਾਰ ੧ਸ, ੧, ੩:੩ (136) 


- ਗਉਂ ੫, ੮੧, ੨:੧ (179) 


“ਹਮ ਮੂੜ ਮੁਗਧ ਅਸੁਧ ਮਤਿ ਹੋਤੇ ਗੁਰ ਸਤਿਗੁਰ ਕੈ ਬਚਨਿ ਹਰਿ ਹਮ ਜਾਨੇ । ” 

- ਗਉ ੪, ੫੬, ੧":੨ (169) 
ਬਿਕਰਮੀ ਚੰਦਰਵਰਸ਼ ਦਾ ਸਤਵਾਂ ਮਹੀਨਾ, ਅਸੂ 
“ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ। ”” 

- ਮਾਝ ੫, ਬਾਰਾ ੮:੧ (135) 


“ਕਿਰਤ ਕਮਾਵਨ ਸੁਭ ਅਸੁਭ ਕੀਨੇ ਤਿਨਿ ਪ੍ਰਭਿ ਆਪਿ। ” 
- ਗਉਂ ੫, ਬਾਅ ੮ਸ:੧ (251) 
-<<> (ਸੰ.) ਘੋੜੇ ਦੀ ਬਲੀ 
“ਅਸੁਮੇਧ ਜਗਨੇ । 
- ਗੋਂਡ ਨਾਮ, ੧, ੧":੧ (873) 


(ਸੰ. “” ਧਾਤੂ ਤੋਂ) (1) ਵਿਕਰਮ, ਵਿਕਾਰ 





105 


“ਅਸੁਰ ਸੰਘਾਰੈ ਸੁਖਿ ਵਸੈ ਜੋ ਤਿਸੁ ਭਾਵੈ ਸੁ ਹੋਇ। ” 
- ਸਿਰੀ ੩, ੪੪, ੩:੩ (30) 
(2) ਵਿੱਕਰਮੀ ਦੈਤ 
“ਸੁਖ ਦਾਤਾ ਦੁਖ ਮੇਟਣੋ ਸਤਿਗੁਰੁ ਅਸੁਰ ਸੰਘਾਰ। ? 
- ਸਿਰੀ ੧, ਅਸ ੧੦, ੩:੩ (59) 
“ਚਾਰੇ ਕਿਲਵਿਖ ਉਨਿ ਅਘ ਕੀਏ ਹੋਆ ਅਸੁਰ ਸੰਘਾਰੁ । ? 
- ਸਿਰੀ ੫, ਅਸ ੨੬, ੪੧੨ (70) 
ਹੋਰ ਰੂਪ: 
ਅਸੁਰਹ - 
“ਪਾਯਉ ਨਹੀ ਅੰਤੁ ਸੁਰੇ ਅਸੁਰਹ ਨਰ ਗਣ ਗੰਧੂਬ ਖੋਜੰਤ ਫਿਰੇ । ? 
- ਸਵ ੪, ਬਲ, ੧:੪ (1405) 


“ਰੁਤਿ ਸਰਦ ਅਡੰਬਰੋ ਅਸੂ ਕਤਕੇ ਹਰਿ ਪਿਆਸ ਜੀਉ। ” 
- ਰਾਮ ੫. ਰੁਤੀ ੫:੧ (928) 
ਵਿਚਾਰਹੀਨ, ਸੋਚ ਹੀਨ 
“ਤ੍ਰਿਗਿਦ ਜੋਨਿ ਅਚੇਤ ਸੰਭਵ ਪੁੰਨ ਪਾਪ ਅਸੋਚ। ” 
- ਆਸਾ ਰਵਿ, ੧, ੨:੧ (486) 
ਹੋਰ ਰੂਪ: 
ਅਸੋਚਾ - (ਸੋਚ ਰਹਿਤ) 
“ਚਿੰਤ ਅਚਿੰਤਾ ਸੋਚ ਅਸੋਚਾ ਸੋਗੁ ਲੋਭੁ ਮੋਹੁ ਥਾਕਾ। ”” 
- ਧਨਾ ੫. ੪, ੩੧ (671) 


ਅਸੂਰਜ ---- (ਸੰ.) ਤੁਅਜਬ, ਹੈਰਾਨੀ, ਅਚੰਭਾ 
“ਅਸੂਰਜ ਰੂਪੰ ਰਹੰਤ ਜਨਮੰ। ” 


- ਸਸ ੫, ੫੭੨ (1359) 
ਵੇਖੋ “ਅਸਤ” (1) ਹੱਡੀ 
“ਏਤਾ ਗਬੁ ਅਕਾਸਿ ਨ ਮਾਵਤ ਬਿਸਟਾ ਅਸੂ ਕ੍ਰਿਮਿ ਉਦਰੁ ਭਰਿਓ ਹੈ। ” 
- ਸਮੁ ੫, ੮":੨ (1388) 
ਅਸਥਲੁ ---- ਵੇਖੋ “ਅਸਥਲ” ਸਥਾਨ; ਹਿਰਦੇਸਥਲ, ਦਿਲ (ਮਹਾਨ ਕੋਸ਼) 
“ਜਾ ਕਾ ਅਸਥਲੁ ਤੋਲੁ ਅਮਿਤੋ । ”” 
- ਗਾਥਾ ੫, ੧੩:੩ (1361) 
ਅਸਥਿੰਤ ---- ਵੇਖੋ “ਅਸਥਿਤ” ਸਥਿਤ, ਟਿਕਾਊ ਵਾਲਾ; ਅ“ਸਥਿਤ, ਚਲਾਇਮਾਨ (ਮਹਾਨ ਕੋਸ਼) 
“ਪਮਅਸਥਿੰਤ ਸੋਗ ਹਰਖੰ ਭੈ ਖੀਣੰ ਤ ਨਿਰਭਵਹ । ”” 
- ਸਸ ੫, ੪੪੧੩ (1357) 


“ਕਨਿਕ ਅਸੂ ਹੈਵਰ ਭੂਮਿ ਦਾਨ। ” 





106 


- ਗਉ ੫. ਸੁਖ ੩, ੨:੪ (265) 


- ਗਉ ੫. ੧੪੬", ੧:੧ (211) 


- ਸਿਰੀ ੧, ਅਸ ੨੮, ੧੧੨ (72) 


ਅਹੰਕਰਣ - 
“ਨਾਨਕ ਸੋ ਸੂਰਾ ਵਰੀਆਮੁ ਜਿਨਿ ਵਿਚਹੁ ਦੁਸਟੁ ਅਹੰਕਰਣ ਮਾਰਿਆ। ”” 
- ਸਿਰੀ ੪, ਵਾਰ ੧੧ਸ, ੩, ੧:੧ (86) 


ਵੇਖੋ “ਅਹੰ”, ਹੰਕਾਰ, ਗਰਬ, ਅਭਿਮਾਨ 


- ਗਉਂ ੩, ੩੪, ੩:੨ (162) 


“ਹੇ ਜਨਮ ਮਰਣ ਮੂਲੰ ਅਹੰਕਾਰੰ ਪਾਪਾਤਮਾ। ”” 


- ਸਸ ੫. ੪੯੧ (1358) 
ਅਹੰਕਾਰਾ - 
“ਲੋਭੁ ਅਭਿਮਾਨੁ ਬਹੁਤੁ ਅਹੰਕਾਰਾ। ” 
- ਮਾਝ ੩, ੧੯, ੩੨ (120) 
ਅਹੰਕਾਰਿ - 
“ਹਉਮੈ ਮਮਤਾ ਮੋਹਣੀ ਸਭ ਮੁਰੀ ਅਹੰਕਾਰਿ। ”” 
- ਸਿਰੀ ੧, ੧੪, ੧੧੨ (19) 
(ਗਰਬ ਕਰਨ ਵਾਲਾ) 
“ਮਨਮੁਖ ਕਰਮ ਕਰੇ ਅਹੰਕਾਰੀ ਸਭੁ ਦੁਖੋ ਦੁਖੁ ਕਮਾਇ। ” 
- ਸਿਰੀ ੪, ਵਾਰ ੧੨ਸ, ੩, ੧:੮ (87) 
ਅਹੰਕਾਰੀਆ - 
“ਅਹੰਕਾਰੁ ਕਰਹਿ ਅਹੰਕਾਰੀਆ ਵਿਆਪਿਆ ਮਨ ਕੀ ਮਤਿ। ”? 
- ਸਿਰੀ ੫, ੭੧, ੩:੩ (42) 
ਅਹੰਕਾਰੁ - 
“ਮੇਰੇ ਮਨ ਤਜਿ ਨਿੰਦਾ ਹਉਮੈ ਅਹੰਕਾਰੁ । ” 
- ਸਿਰੀ ੩, ੪੨, ੧":੧ (30) 
ਅਹੰਕਾਰੇ - 
“ਸਾਦਿ ਮੋਹਿ ਲਾਦੀ ਅਹੰਕਾਰੇ । ”” 
- ਆਸਾ ੫, ੭੬, ੩੧ (389) 
ਅਹੰਕਾਰੋ - 





107 


“ਐਥੈ ਆਇਆ ਸਭੁ ਕੋ ਜਾਸੀ ਕੂੜਿ ਕਰਹੁ ਅਹੰਕਾਰੋ । ” 
- ਵਡਾ ੧, ਅਲਾ ੧, ੪:੫ (579) 


ਅਹਰਣਿ ---- ਲੋਹੇ ਦਾ ਪਿੰਡ ਜਿਸ ਉਤੇ ਠੰਢਾ ਜਾਂ ਤੱਤਾ ਲੋਹਾ ਰਖ ਕੇ ਲੋਹਾਰ ਹਥੌੜੇ ਨਾਲ ਉਸ ਨੂੰ 
ਕੁਟਦਾ ਹੈ 
“ਅਹਰਣਿ ਮਤਿ ਵੇਦੁ ਹਥਿਆਰ । ? 


- ਜਪੁ ੧, ੩੮੧੧ (8) 


ਅਹਲਿਆ --- ਵ੍ਰਧਿਸ ਦੀ ਪੁਤਰੀ ਅਤੇ ਗੋਤਮ ਰਿਸ਼ੀ ਦੀ ਪਤਨੀ ਜਿਸ ਨਾਲ ਇੰਦਰ ਨੇ ਚੰਦਰਮਾ ਨਾਲ 
ਸ਼ੜਜੰਤਰ ਰਚ ਕੇ ਕਪਟ ਕਰਕੇ ਸੰਗ ਕੀਤਾ। ਗੋਤਮ ਦੇ ਸਰਾਪ ਨਾਲ ਇੰਦਰ ਦਾ ਸਰੀਰ 
ਭਗ - ਰੂਪ ਹੋ ਗਿਆ ਤੇ ਅਹਲਿਆ ਸੈਲ ਪਥਰ ਹੋ ਗਈ। ਰਾਮ ਚੰਦਰ ਜੀ ਦੀ ਛੋਹ 
ਪ੍ਰਾਪਤ ਕਰ ਉਹ ਮੁਕਤ ਹੋਈ । 
“ਗੋਤਮਨਾਰਿ ਅਹਲਿਆ ਭਾਰੀ ਪਾਵਨ ਕੇਤਕ ਉਭਾਰੀਅਲੇ । ”” 
- ਮਾਲੀ ਨਾਮੁ, ੨, ੨:੧ (988) 


“ਘਰੁ ਬੰਧਹੁ ਸਚ ਧਰਮ ਕਾ ਗਡਿ ਥੰਮੁ ਅਹਲੈ। ”” 
- ਗਉਂ ੫. ਵਾਰ ੮:੩ (320) 


-<<੮- (ਅ. ਅਹਿਵਾਲ) “ਹਾਲ” ਦਾ ਬਹੁਵਚਨ, ਦਿਸ਼ਾ, ਹਾਲਤ 
“ਗਾਹੇ ਨ ਨੇਕੀ ਕਾਰ ਕਰਦਮ ਮਮ ਈ ਚਿਨੀ ਅਹਵਾਲ। ” 
- ਤਿਲੰ ੧, ੧, ੩:੨ (721) 


“ਜਹ ਕਛੁ ਅਹਾ ਤਹਾ ਕਿਛੁ ਨਾਹੀ ਪੰਚ ਤਤੁ ਤਹ ਨਾਹੀ । ” 
- ਗਉ ਕਬ, ੫੨, ੧:੧ (334) 


(ਸੰ.) ਨਾ ਅੰਗੀਕਾਰ ਕਰਨ ਯੋਗ, ਨਾ ਖਾਣ ਯੋਗ, ਅਖਾਜ 
““ਸੀਲੁ ਸੰਜਮੁ ਸੁਚ ਭੰਨੀ ਖਾਣਾ ਖਾਜੁ ਅਹਾਜੁ । ” 
- ਸਾਰ ੪, ਵਾਰ ੧੪ਸ, ੧, ੨੨ (1243) 


“ਦੇਇ ਅਹਾਰੁ ਅਗਨਿ ਮਹਿ ਰਾਂਖੈ ਐਸਾ ਖਸਮੁ ਹਮਾਰਾ। ”” 
- ਆਸਾ ਧੰਨਾ, ੩, ੧੨ (488) 
“ਜਨ ਕੀ ਭੂਖ ਤੇਰਾ ਨਾਮੁ ਅਹਾਰੁ । ” 
ਲੇ - ਸੂਹੀ ੫, ੩੨, ੩:੧ (743) 
ਹੋਰ ਰੂਪ: 
ਅਹਾਰੰ - 
“ਖੰਡਿਤ ਨਿਦਰਾ ਅਲਪ ਅਹਾਰੰ ਨਾਨਕ ਤਤੁ ਬੀਚਾਰੋ । ”” 
- ਰਾਮ ੧, ਸਿਗੋ ੮:੪ (939) 
ਅਹਾਰੋ - 
“ਕੰਦ ਮੂਲੂ ਅਹਾਰੋ ਖਾਈਐ ਅਉਧੂ ਬੋਲੈ ਗਿਆਨੇ। ” 
- ਰਾਮ ੧, ਸਿਗੋ ੭:੨ (939) 





108 


-<<- ਬਿਕਰਮਈ ਚੰਦਰਵਰਸ਼ ਦੇ ਚੌਥੇ ਮਹੀਨੇ (“ਹਾੜ”) ਦੀ 
“£ਫਫਸਲਿ ਅਹਾੜੀ ਏਕੁ ਨਾਮੁ ਸਾਵਣੀ ਸਚੁ ਨਾਉ। ” 
- ਮਲ਼ਾ ੧, ਵਾਰ ੧੯ਸ, ੧, ੧:੫ (1286) 
ਹੋਰ ਰੂਪ: 
ਅਹਾੜੁ - 
“ਸਾਵਣੁ ਰਾਤਿ ਅਹਾੜੁ ਦਿਹੁ ਕਾਮੁ ਕ੍ਰੋਧ ਦੁਇ ਖੇਤ। ” 
- ਰਾਮ ੩, ਵਾਰ ੧੭, ੧, ੧:੧ (955) 


(1) ਇਹ 
“ਹੰਸੁ ਚਲਸੀ ਡੁੰਮਣਾ ਅਹਿ ਤਨੁ ਢੇਰੀ ਥੀਸੀ। ” 

- ਸੂਹੀ ਫਰ, ੨, ੩:੨ (794) 
(2) ਇਸ 
“ਅਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਇਕ ਘੜੀ ਮੁਹਤੁ ਨ ਲਗੈ। ” 

- ਮਾਰੂ ੫, ਵਾਰ ੧੧:੩ (1098) 
(3) ਅਹੰਕਾਰ 
“ਰਾਮਚੰਦਿ ਮਾਰਿਓ ਅਹਿ ਰਾਵਣੁ । ? 

- ਰਾਮ ੧, ਸਿਗੋ ੪੦:੩ (942) 


(ਸੰ. ! ਪ੍ਰੋ) (1) ਦਿਨ ਰਾਤ 
“ਕਲਰ ਕੇਰੀ ਕੰਧ ਜਿਉ ਅਹਿਨਿਸਿ ਕਿਰਿ ਢਹਿ ਪਾਇ। ”” 
- ਸਿਰੀ ੧, ੧੩, ੧:੨ (18) 
(2) ਨਿਰੰਤਰ, ਸਦਾ, ਲਗਾਤਾਰ 
“ਅਹਿਨਿਸਿ ਭਗਤਿ ਕਰੇ ਦਿਨ ਰਾਤੀ ਹਉਮੈ ਮਾਰਿ ਨਿਚੰਦੁ । ? 
- ਸਿਰੀ ੩, ੪੧, ੨੨ (29) 


(ਸੰ.) ਈਰਖਾ, ਕਿਸੇ ਨੂੰ ਵੇਖ ਕੇ ਸੜਨਾ ਜਾਂ ਕੁੜਨਾ 
“ਅਹਿਰਖ ਵਾਦੁ ਨ ਕੀਜੈ ਰੇ ਮਨ। ”” 


- ਆਸਾ ਕਬ, ੧੬, ੧":੧ (479) 


ਅਦਲਾਹਾ, ਨਿਸਫਲ, ਬਿਨਾਂ ਲਾਭ ਦੇ (ਸ਼ਬਦਾਰਥ ਫ. ਆਲਾ) ਵਧੀਆ, ਉਤਮ 
(ਦਰਪਣ) ਸੋਹਣਾ (ਸੰਬਿਆ) 
“ਧਨ ਸਿਉ ਰਤਾ ਜੋਬਨਿ ਮਤਾ ਅਹਿਲਾ ਜਨਮੁ ਗਵਾਇਆ। ” 

- ਸਿਰੀ ੧, ਪਹ ੧, ੩:੪ (75) 
(ਸੰ.) ਅਨੰਦ, ਖੁਸ਼ੀ 
“ਮਾਤ ਪਿਤਾ ਬੰਧਪ ਹੈ ਸੋਈ ਮਨਿ ਹਰਿ ਕੋ ਅਹਿਲਾਦ। ”” 

- ਸਾਰ ੫, ੧੧੭, ੧੧੧ (1226) 
(1) (ਸੰ.), ਹੈ 
“ਜਹ ਤੇ ਉਪਜਿਓ ਤਹੀ ਸਮਾਨੋ ਸਾਈ ਬਸਤੁ ਅਹੀ। ”” 

- ਸਾਰ ੫, ੮੩, ੨:੧ (1220) 
(2) ਚਾਹਨਾ, ਖਾਹਿਸ਼ ਕਰਨਾ, ਲੋਚਨਾ 





109 


“ਜਾਨ ਪ੍ਰਬੀਨ ਸੁਆਮੀ ਪਭ ਮੇਰੇ ਸਰਣਿ ਤੁਮਾਰੀ ਅਹੀ। ” 
- ਦੇਵ ੫, ੭, ੨੧੧ (529) 
ਹੋਰ ਰੂਪ: 
ਅਹੀਐ - 
“ਆਚ ਨ ਲਾਗੈ ਅਗਨਿ ਸਾਗਰ ਤੇ ਸਰਨਿ ਸੁਆਮੀ ਕੀ ਅਹੀਐ। ”” 
- ਦੇਵ ੫, ੧੭, ੧੨ (531) 
(ਸੰ.) ਗੁਆਲਾ, ਆਜੜੀ, ਵਗ ਚਾਰਨ ਵਾਲਾ 
“ਗਲਾ ਬਾਂਧਿ ਦੁਹਿ ਲੇਇ ਅਹੀਰੁ । ” 
- ਸਾਰ ਨਾਮ, ੧, ੨੨ (1252) 
(1) ਹੇ 
“ਜਉਪੈ ਹਮ ਨ ਪਾਪ ਕਰੰਤਾ ਅਹੇ ਅਨੰਤਾ। ”” 
- ਸਿਰੀ ਰਵਿ, ੧, ੧੧ (93) 
(2) ਵਿਨਾਸ਼ ਹੋਏ 
“ਸਾਧਸੰਗਿ ਮਿਲਿ ਹਰਿ ਗੁਨ ਗਾਏ ਜਮਦੂਤਨ ਕਉ ਤ੍ਰਾਸ ਅਹੇ। ” 
- ਬਿਲਾ ੫, ੧੦੩, ੧":੨ (824) 


ਸ਼ਿਕਾਰ 
“9ਮਹੇਰਾ ਪਾਇਓ ਘਰ ਕੋ ਗਾਇ। ”? 


- ਭੈਰ ੫, ੪, ੨੨ (1136) 


ਸ਼ਿਕਾਰੀ 
“ਕਾਲੁ ਅਹੇਰੀ ਫਿਰੈ ਬਧਿਕ ਜਿਉ ਕਹਹੁ ਕਵਨ ਬਿਧਿ ਕੀਜੈ। ? 
- ਧਨਾ ਕਬ, ੨, ੧:੨ (692) 


2੩ 


“ਜੋ ਕਿਛੁ ਅਹੈ ਸਭ ਤੇਰੀ ਰਜਾਇ। ” 
- ਭੈਰ ੧, ੧, ੧":੨ (1125) 


ਵਾਹ, ਅਸਚਰਜਤਾ ਬੋਧ ਸ਼ਬਦ 
“ਅਹੋ ਜਸ ਰਖੇਣ ਗੋਪਾਲਹ ਨਾਨਕ ਰੋਮ ਨ ਛੇਦ੍ਰਤੇ । ”” 

- ਸਸ ੫, ੬੧੨ (1354) 
ਅਹਿੰ ਵੰਸ ਵਿਚ ਹੋਣ ਵਾਲੀ ਇਕ ਦੇਵੀ ਜਿਸ ਦੀ ਪੂਜਾ ਕੁਆਰੀਆਂ ਲੜਕੀਆਂ 
ਨੌਰਾਤਿਆਂ ਵਿਚ ਉਸ ਦੀ ਮੂਰਤੀ ਬਣਾ ਅਸ਼ਟਮੀ ਨੂੰ ਵਰਤ ਰਖ ਕੇ ਤੇ ਕਤਕ ਦੀ 
ਚਾਣਨੀ ਏਕਮ ਨੰ ਜਲਪਰਵਾਹ ਕਰਕੇ ਕਰਦੀਆਂ ਹਨ। 

“ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਅਹੋਈ ਰਾਖੈ ਨਾਰਿ। ? 
- ਸਲੋ ਕਬ, ੧੦੮੧ (1370) 
(ਸੰ.) ਇਕ ਬੂਟਾ ਜਿਸ ਦੇ ਫੁਲ ਤੇ ਦੁੱਧ ਨੂੰ ਅਸ਼ਧੀ ਰੂਪ ਵਿਚ ਵਰਤਿਆ ਜਾਂਦਾ ਹੈ 


“'ਖਖੜੀਆ ਸੁਹਾਵੀਆ ਲਗੜੀਆ ਅਕ ਕੰਠਿ । ”” 
- ਗਉਂ ੫. ਵਾਰ ੭”ਸ, ੫, ੧:੧ (319) 





110 


“ਕਬ ਚੰਦਨਿ ਕਬ ਅਕਿ ਡਾਲਿ ਕਬ ਉਚੀ ਪਰੀਤਿ। ” 
- ਮਾਝ ੧, ਵਾਰ ੨੧ਸ, ੧, ੨੧੨ (148) 


“ਤੁਮੀ ਤੁਮਾ ਵਿਸੁ ਅਕੁ ਧਤੂਰਾ ਨਿਮੁ ਫਲੁ। ” 
- ਮਾਝ ੧, ਵਾਰ ੨੧ਸ, ੧, ੭:੧ (147) 
(ਸੰ.) ਹਾਥੀ ਨੂੰ ਤੋਰਨ ਵਾਲਾ ਕੁੰਡਾ 
“ਗੁਰੁ ਅੰਕਸੁ ਮਾਰਿ ਜੀਵਾਲਣਹਾਰਾ। ”” 
- ਗਉਂ ੩, ੨੫, ੨:੪ (159) 


- ਗਉਂ ਕਬ, ਬਾਅ ੭:੪ (340) 


- ਸਵ ੩, ੯੪੨ (1394) 


੦੪ 


“ਅਕਹੁ ਪਰਮਲ ਭਏ ਅੰਤਰਿ ਵਾਸਨਾ ਵਸਾਈ। ”? 

- ਵਡ ੫. ਅਸ ੨, ੫:੨ (565) 
ਅਕ ਉਪਰ ਰਹਿਣ ਵਾਲਾ ਇਕ ਤਿਡਾ (ਜੀਵ) 
“ਅਕ ਸਿਉ ਪ੍ਰੀਤਿ ਕਰੇ ਅਕਤਿਡਾ ਅਕ ਡਾਲੀ ਬਹਿ ਖਾਇ। ” 

- ਮਲਾ ੧, ਵਾਰ ੧੯ਸ, ੧, ੨:੧ (1285) 

(ਸੰ.) (1) ਜਿਸ ਨੂੰ ਕਥਿਆ ਨਾ ਜਾ ਸਕੇ 
“ਜਿਸਹਿ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ। ”? 

- ਗਉ ੫. ਸੋਹ ੫, ੨੨ (13) 


ਹੋਰ ਰੂਪ: 


ਅਕਥਾ - 
ਸੇ ਹਰਿ ਅਕਥ ਕਥਾ ਕਿਛੁ ਜਾਇ ਨ ਜਾਣੀ ਰਾਮ। ” 
- ਆਸਾ ੫. ੨, ੧੯੧ (453) 
ਅਕਥੀ - 
“ਅਕਥੀ ਕਥਉ ਚਿਹਨੁ ਨਹੀ ਕੋਈ ਪੂਰਿ ਰਹਿਆ ਮਨਿ ਭਾਇਦਾ। ”” 
੍‌੍ - ਮਾਰੂ ੧, ਸੋਲਾ ੧੩, ੮:੩ (1033) 
ਅਕਥੁ - 
“ਕਥਨੁ ਨ ਜਾਇ ਅਕਥੁ ਸੁਆਮੀ ਸਦਕੈ ਜਾਇ ਨਾਨਕੁ ਵਾਰਿਆ। ”? 
- ਸਿਰੀ ੫, ਛੰਤ ੩, ੫:੬ (81) 
ਅਕਥੈ - 





111 


“ਅਕਥੈ ਕਾ ਕਿਆ ਕਥੀਐ ਭਾਈ ਚਾਲਉ ਸਦਾ ਰਜਾਈ। ”? 

- ਸੋਰ ੧, ਅਸ ੧, ੬:੨ (635) 
ਅਕਥੋ - 
“ਸਾਚਉ ਸਾਹਿਬੁ ਸੇਵੀਐ ਗੁਰਮੁਖਿ ਅਕਥੋ ਕਾਥਿ। ”” 

- ਸਿਰੀ ੧, ਅਸ ੧੦, ੬:੩ (59) 


- ਆਸਾ ੧, ਅਸ ੨, ੬੧੨ (412) 


ਅਕਥੁ - 
“ਗਿਆਨੁ ਧਿਆਨੁ ਧੁਨਿ ਜਾਣੀਐ ਅਕਥੁ ਕਹਾਵੈ ਸੋਇ। ” 
- ਸਿਰੀ ੧, ਅਸ ੧੦, ੨:੧ (59) 


- ਮਾਝ ੧, ਅਸ ੧, ੮:੧ (109) 
- ਮਾਝ ੩, ਅਸ ੩੧, ੩੯੧ (128) 


- ਪੁਭਾ ੧, ੧੪, ੪5੧ (1331) 


ਅਕਾਰਥ, ਨਿਹਫਲ 
“ਜਿਨਿ ਗੁਰੂ ਨ ਦੇਖਿਅਉ ਨਹੁ ਕੀਅਉ ਤੇ ਅਕਯਥ ਸੰਸਾਰ ਮਹਿ। ” 
- ਸਵ ੪, ਨਲ ੮:੬ (1399) 


(ਸੰ.)ਖਿਚਣਾ 


“ਹੋਵੰਤਿ ਆਗਿਆ ਭਗਵਾਨ ਪੁਰਖਹ ਨਾਨਕ ਕੀਟੀ ਸਾਸ ਅਕਰਖਤੇ । ”” 
- ਸਸ ੫, ੭:੩ (1354) 


(ਸੰ.) ਨਾ ਕਰਨ ਯੋਗ 
“ਅਕਰਣੰ ਕਰੋਤਿ ਅਖਾਦ੍੍‌ ਖਾਦ ਅਸਾਜੰ ਸਾਜਿ ਸਮਜਯਾ। ”” 
- ਸਸ ੫, ੪੮:੪ (1358) 
(ਸੰ.) ਕੁਕਰਮ, ਨਾ ਕਰਨ ਯੋਗ ਕਰਮ, ਮੰਦ ਕਰਮ, ਮਾੜੇ ਕੰਮ 
“ਕਰਮ ਅਕਰਮ ਬੀਚਾਰੀਐ ਸੰਕਾ ਸੁਨਿ ਬੇਦ ਪੁਰਾਨ । ? 
- ਗਉ ਰਵਿ, ਅਸ ੧, ੩੧ (346) 


ਹੋਰ ਰੂਪ: 


ਅਕਰਮੰ - 
“ਪਗ ਨਾਚਸਿ ਚਿਤੁ ਅਕਰਮੰ। ”? 


- ਪੁਭਾ ਬੇਣੀ, ੧, ੩:੩ (1351) 





112 


ਅਕਰਮਾ ---- ਕਰਮ (ਬਖਸ਼ਿਸ਼) ਵਿਹੂਣਾ, ਮੰਦ ਭਾਗਾ 
“ਕਰਿ ਕਿਰਪਾ ਰਖਿ ਲੇਵਹੁ ਮੇਰੇ ਠਾਕੁਰ ਹਮ ਪਾਥਰ ਹੀਨ ਅਕਰਮਾ। ” 
- ਬਿਲਾ ੪, ੨, ੧:੨ (799) 
(1) ਕਲਾ ਰਹਿਤ, ਕਰਤਾਰ 
“ਜਿਸੁ ਗੁਰ ਤੇ ਅਕਲ ਗਤਿ ਜਾਣੀ। ” 
- ਗਉਂ ੫, ਅਸ ੯, ੪:੨ (239) 
ਹੋਰ ਰੂਪ: 
ਅਕਲਹਿ - 
“ਨਿਵਾਜ ਸੋਈ ਜੋ ਨਿਆਉ ਬਿਚਾਰੇ ਕਲਮਾ ਅਕਲਹਿ ਜਾਨੈ । ” 
- ਆਸਾ ਕਬ, ੧੭. ੩:੧ (480) 


ਅਕਲੁ - 
“ਅਕਲੂ ਗਾਇ ਜਮ ਤੇ ਕਿਆ ਡਰੀਐ। ” 


- ਮਾਰੂ ੧, ਸੋਲਾ ੨੦, ੩੨ (1040) 
(2) (ਸੰ.) (ਗਿਣਤੀ); ਅਕਲ=ਗਿਣਤੀ ਤੋ ਪਰਾਂ (ਪ੍ਰੋ. ਸਾਹਿਬ ਸਿੰਘ); (ਸੰ.) ਜੋ 
ਵਿਭਾਜਨ ਨਹੀ ਕੀਤਾ ਜਾ ਸਕਦਾ, ਅਖੰਡ (ਭਾਈ ਕਾਨ ਸਿੰਘ) 
“ਅਕਲ ਕਲਾ ਸਚੁ ਸਾਚਿ ਟਿਕਾਵੈ। ? 
- ਆਸਾ ੧, ਅਸ ੭, ੪੧੨ (414) 
“ਅਕਲ ਕਲਾ ਨਹ ਪਾਈਐ ਪੂਭੁ ਅਲਖ ਅਲੇਖੰ। ?” 
- ਮਾਰੂ ੫, ਵਾਰ ੧੩:੧ (1098) 
(“ਸ਼ਬਦਾਰਥ” ਇਥੇ ਇਸ ਦੇ ਅਰਥ ਚੰਗੇ ਤੋ ਚੰਗਾ ਹੁਨਰ ਕਰਦਾ ਹੈ) 
“ਸਦਾ ਅਕਲ ਲਿਵ ਰਹੇ ਕਰਨ ਸਿਉ ਇਛਾ ਚਾਰਹ। ” 
- ਸਵ ੨, ੬:੧ (1391) 
(“ਸ਼ਬਦਾਰਥ” ਇਸ ਦੇ ਅਰਥ ਬਣਾਵਟ ਤੋ ਰਹਿਤ ਕਰਦਾ ਹੈ) 
(3) ਹੁਨਰ ਰਹਿਤ 
“ਜਾਤਿ ਮਹਿ ਜੋਤਿ ਜੋਤਿ ਮਹਿ ਜਾਤਾ ਅਕਲ ਕਲਾ ਭਰਪੂਰਿ ਰਹਿਆ। ”” 
- ਆਸਾ ੧, ਵਾਰ ੧੨ਸ, ੧, ੨੧ (469) 
(4) (ਅ. ਅਕਲ) ਮਤ, ਬੁੱਧੀ 
“ਕਾਲੂਬਿ ਅਕਲ ਮਨ ਗੋਰ ਨ ਮਾਨੀ। ” 
- ਮਲਾ ੧, ਵਾਰ ੨੭ਸ, ੧, ੨:੨ (1291) 
ਹੋਰ ਰੂਪ: 
ਅਕਲਿ - 
“ਗੁਰਪਰਸਾਦਿ ਅਕਲਿ ਭਈ ਅਵਰੈ ਨਾਤਰੁ ਥਾ ਬੇਗਾਨਾ। ”? 
- ਗਉ ਕਬ, ੪੭, ੧":੨ (333) 
ਅਕਲੀ - 
“ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ। ”” 
- ਗਉ ੧, ਅਸ ੧੮, ੨:੧ (229) 


ਅਕਲਪਤ --- (ਸੰ) ਕਲਪਨਾ ਤੋ ਉਪਰ, ਜਿਸ ਦਾ ਖਿਆਲ ਨਾ ਕੀਤਾ ਜਾ ਸਕੇ 





113 


“ਅਕਲਪਤ ਮੁਦਰਾ ਗੁਰ ਗਿਆਨੁ ਬੀਚਾਰੀਅਲੇ ਘਟਿ ਘਟਿ ਸਾਚਾ ਸਰਬ ਜੀਆ। ”” 
- ਰਾਮ ੧, ਸਿਗੋ ੨੩੨ (940) 


(1) (ਸੰ.) ਅਸਮਾਨ, ਅੰਬਰ 


- ਗਉਂ ੫. ਸੁਖ ੧੦, ੭:੨ (276) 


- ਮਾਰੂ ੧, ਸੋਲਾ ੨, ੧:੧ (1021) 
ਅਕਾਸਿ - 
“ਜਉ ਗੁਰਦੇਉ ਤ ਸੀਸੁ ਅਕਾਸਿ। ” 
- ਭੈਰ ਨਾਮ, ੧੧, ੪:੩ (1166) 
ਅਕਾਸੁ - 
“ਧਰਨਿ ਅਕਾਸੁ ਦਸੋਦਿਸ ਨਾਹੀ ਤਬ ਇਹ ਨੰਦੁ ਕਹਾ ਥੋ ਰੇ।” 
- ਗਉਂ ਕਬ, ੭੦, ੧":੨ (338) 
(2) ਸਵਰਗ 
“ਸੰਤ ਕਾ ਨਿੰਦਕੁ ਅਕਾਸ ਤੇ ਟਾਰਉ। ” 
- ਗੋਂਡ ੫, ੧੮, ੧੨ (867) 


(ਸੰ.) ਬਿਰਥਾ, ਫਜੂਲ 


“ਬੀਤ ਜੈਹੈ ਬੀਤ ਜੈਹੈ ਜਨਮੁ ਅਕਾਜੁ ਰੇ । ? 


- ਜੈਜਾ ੯, ੪, ੧੧ (1352) 


(ਸੰ.) ਅਕਾਰਥ, ਬੇਅਰਥ, ਨਿਰਪ੍ਰਯੋਜਨ 
“ਤੂ ਹਮਰੋ ਪ੍ਰੀਤਮੁ ਮਨ ਮੋਹਨੁ ਤੁਝ ਬਿਨੁ ਜੀਵਨੁ ਸਗਲ ਅਕਾਥ । ” 
- ਬਿਲਾ ੫, ੧੨੨, ੧":੨ (828) 
ਹੋਰ ਰੂਪ: 
ਅਕਾਥਾ - 
“ਤਿਨ ਸਾਧੂ ਚਰਣ ਨ ਸੇਵੇ ਕਬਹੂ ਤਿਨ ਸਭੁ ਜਨਮੁ ਅਕਾਥਾ। ”” 
- ਜੈਤ ੪, ੧, ੨੨ (696) 


(ਸੰ.) (1) ਸ਼ਕਲ, ਸੂਰਤ, ਸ਼ਕਲ ਵਿਚ ਆਈ ਰਚਨਾ 
“ਪਵਣੁ ਪਾਣੀ ਅਗਨਿ ਤਿਨਿ ਕੀਆ ਬ੍ਰਹਮਾ ਬਿਸਨੁ ਮਹੇਸ ਅਕਾਰ। ”” 

- ਗੂਜ ੧, ਅਸ ੨, ੪:੧ (504) 
ਹੋਰ ਰੂਪ: 
ਅਕਾਰਾਂ - 
“ਪਵਨਿ ਪਰੋਇਓ ਸਗਲ ਅਕਾਰਾ ਪਾਵਕ ਕਾਸਟ ਸੰਗੇ। ? 

- ਸਾਰ ੫, ਅਸ ੧, ੩੧ (1235) 
ਅਕਾਰੁ - 





114 


“ਜਿਹਵਾ ਸਚੀ ਮਨੁ ਸਚਾ ਸਚਾ ਸਰੀਰ ਅਕਾਰੁ । ? 
- ਸਿਰੀ ੪, ਵਾਰ ੧ਸ, ੩, ੧:੪ (83) 
(2) ਅਕਾਰ ਸਹਿਤ, ਸਾਕਾਰ 
“ਆਪਿ ਅਕਾਰ ਆਪਿ ਨਿਰੰਕਾਰ। ? 
- ਗੋਂਡ ੫, ੫, ੩੩ (863) 
(3) ਦ੍ਰਿਸ਼ਟਮਾਨ ਸੰਸਾਰ 
“ਬ੍ਹਮ ਗਿਆਨੀ ਕਾ ਸਗਲ ਅਕਾਰੁ । ” 
- ਗਉਂ ੫. ਸੁਖ ੮, ੮:੭ (274) 


ਅਕਾਰਥ ---- ਵੇਖੋ “ਅਕਾਥ”, ਨਿਰਾਰਥਿਕ, ਪ੍ਰਯੋਜਨਹੀਨ, ਵਿਅਰਥ, ਨਿਸਫਲ 
“ਮਾਨਸ ਜਨਮੁ ਅਕਾਰਥ ਖੋਵਤ ਲਾਜ ਨ ਲੋਕ ਹਸਨ ਕੀ।” 
- ਆਸਾ ੯, ੧, ੨੧ (411) 


ਹੋਰ ਰੂਪ: 


ਅਕਾਰਥੁ - 
“ਸਾਚ ਛਾਡਿ ਕੈ ਝੂਠਹ ਲਾਗਿਓ ਜਨਮੁ ਅਕਾਰਥੁ ਖੋਇਓ। ” 
- ਸੋਰ ੯, ੧੦, ੧੧ (633) 


ਵਾਹਿਗੁਰੂ ਜੋ ਸਮੇ ਦੀ ਪਕੜ ਤੋ ਉਪਰ ਹੈ 
“ਤੂ ਅਕਾਲ ਪੁਰਖੁ ਨਾਹੀ ਸਿਰਿ ਕਾਲਾ। ” 
੍‌੍ - ਮਾਰੂ ੧, ਸੋਲਾ ੧੮, ੩੧ (1038) 
“ਅਕਾਲ ਮੁਰਤਿ। ” 
੍‌ - ਜਪੁ" (1) 
“ਅਕਾਲ ਮੁਰਤਿ ਅਜੁਨੀ ਸੰਭਉ ਕਲਿ ਅੰਧਕਾਰ ਦੀਪਾਈ। ” 
੍‌੍ ੍‌੍ - ਰਾਮ ੫, ਅਸ ੬, ੧੮:੧ (916) 
“ਅਕਾਲ ਮੂਰਤਿ ਜਿਸੁ ਕਦੇ ਨਾਹੀ ਖਉ। ”” 
- ਮਾਰੂ ੫, ੧੧, ੭:੨ (1082) 
ਹੋਰ ਰੂਪ: 
ਅਕਾਲਿ - 
“ਹਮ ਪੰਖੀ ਮਨ ਕਰਹਲੇ ਹਰਿ ਤਰਵਰੁ ਪੁਰਖੁ ਅਕਾਲਿ। ”” 
- ਗਉ ੪, ਕਰ ੨, ੧੦:੧ (235) 


(1) ਚਿਰਜੀਵੀ, ਅਬਿਨਾਸ਼ੀ 
“ਕਾਲ ਅਕਾਲੁ ਖਸਮ ਕਾ ਕੀਨਾ ਇਹੁ ਪਰਪੰਚੁ ਬਧਾਵਨ। ? 
- ਮਾਰੂ ਕਬ, ੬, ੨:੧ (1104) 
“ਸਿਮਰੈ ਕਾਲੂ ਅਕਾਲ ਸੁਚਿ ਸੋਚਾ। ? 
- ਮਾਰੂ ੫, ਸੋਲਾ ੮, ੭:੨ (1079) 


(ਸੰ.) (1) ਅੰਗ, ਗੋਦ, ਸਰੀਰ, ਨਿਕਟਤਾ, ਸਮੀਪਤਾ 


“ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ। ”” 
- ਸਿਰੀ ੧, ੧੦, ੧:੧ (17) 





115 


(ਇਕ ਗੋਦ ਵਿਚ ਖੇਡੀਆਂ (ਪਿਆਰੀਆਂ) ਸਹੇਲੀਆਂ ਅਥਵਾ ਸਮੀਪਤਾ ਵਿਚ 
ਰਹੀਆਂ ਸਹੇਲੀਆਂ) 
“ਭਰਮਿ ਭੁਲੀ ਡੋਹਾਗਣੀ ਨਾ ਪਿਰ ਅੰਕਿ ਸਮਾਇ। ” (ਅੰਗ ਨਾਲ, ਗੋਦੀ ਵਿਚ) 
- ਸਿਰੀ ੧, ਅਸ ੧੩, ੧":੨ (60) 
(2) ਦਿਲ ਵਿਚ (ਭਾਵ ਕਬੂਲ ਕਰੇ) 
“ਗੁਰ ਕਾ ਕਹਿਆ ਅੰਕਿ ਸਮਾਵੈ । ? 
- ਰਾਮ ੧, ਓਅੰ ੨੭੩ (933) 
“ਸਾ ਧਨ ਸਭਿ ਰਸ ਚੋਲੈ ਅੰਕਿ ਸਮਾਣੀਆ। ” 
- ਤੁਖਾ ੧, ਬਾਰਾ ੨:੩ (1107) 
“ਸਾਜਨ ਸਹਜਿ ਮਿਲੇ ਗੁਣ ਗਹਿ ਅੰਕਿ ਸਮਾਨਿਆ। ” (ਹਿਰਦੇ ਵਿਚ) 
- ਤੁਖਾ ੧, ਬਾਰਾ ੧੫:੨ (1109) 
ਹੋਰ ਰੂਪ: 
ਅੰਕੁ - 
“ਸਬਦੇ ਪਤੀਜੈ ਅੰਕੂ ਭੀਜੈ ਸੁ ਮਹਲੁ ਮਹਲਾ ਅੰਤਰੇ । ? 
- ਸੂਹੀ ੧, ਛੰਤ ੫, ੮:੩ (767) 
ਅੰਕੇ - 
“ਪੀਤਮ ਗੁਣ ਅੰਕੇ ਸੁਣਿ ਪ੍ਰਭ ਬੰਕੇ ਤੁਧੁ ਭਾਵਾ ਸਰਿ ਨਾਵਾ। ” 
- ਤੁਖਾ ੧, ਬਾਰਾ ੧੫:੩ (1109) 
(3) ਪਹਿਰਾਵਾ, ਲਬਾਸ (ਇਹ ਅਰਥ ਕੇਵਲ ਮਹਾਨ ਕੋਸ਼ ਦੇ ਹਨ, ਸੰਥਿਆ ਤੇ 
ਦਰਪਣ ਇਥੇ ਵੀ ਅਰਥ “ਅੰਗ?” ਹੀ ਕਰਦੇ ਹਨ) 
- ਸਿਰੀ ੧, ਅਸ ੨, ੭੨ (54) 


ਅਕਿਰਤਘਣ - (ਸੰ.) ਉਪਕਾਰ ਨੂੰ ਭੁਲਾ ਦੇਣ ਵਾਲਾ 
“ਕੀਆ ਨ ਜਾਣੈ ਅਕਿਰਤਘਣ ਵਿਚਿ ਜੋਨੀ ਫਿਰਤੇ । ”” 
- ਗਉ ੪, ਵਾਰ ੩੨:੫ (317) 


ਹੋਰ ਰੂਪ: 
ਅਕਿਰਤਘਣਾ - 
ਵੀ ਨੋ ਪਾਲਦਾ ਪੁਭ ਨਾਨਕ ਸਦ ਬਖਸਿੰਦੁ । ” 
- ਸਿਰੀ ੫, ੮੩, ੪:੪ (47) 


ਅਕਿਰਤਘਣੈ - 
“ਅਕਿਰਤਘਣੈ ਕਉ ਰਖੈ ਨ ਕੋਈ ਨਰਕ ਘੋਰ ਮਹਿ ਪਾਵਣਾ । ” 
- ਮਾਰੂ ੫, ਸੋਲਾ ੧੪, ੭:੩ (1086) 
ਅਕਿਰਤਘਨਾ - 
“ਪਾਲਹਿ ਅਕਿਰਤਘਨਾ ਪੂਰਨ ਦ੍ਰਿਸਟਿ ਤੇਰੀ ਰਾਮ। ” 
- ਬਿਹਾ ੫, ਛੰਤ ੮, ੩:੨ (547) 
ਅਕਿਰਤਘਨਾਰੇ - 
“ਤੁਮ ਦੇਵਹੁ ਸਭੁ ਕਿਛੁ ਦਇਆ ਧਾਰਿ ਹਮ ਅਕਿਰਤਘਨਾਰੇ। ” 
- ਬਿਲਾ ੫. ੩੪, ੩:੧ (809) 





116 


ਅਕ੍ਿਤਘਣੁ - 
“ਬੀਚੁ ਨ ਕੋਇ ਕਰੇ ਅਕ੍ਰਤਘਣੁ ਵਿਛੁੜਿ ਪਇਆ। ” 
- ਬਿਹਾ ੫, ਛੰਤ ੭, ੩੧ (546) 
ਅਕ੍ਰਿਤਘਨ - 
“ਕੋਟਿ ਪਰਾਧ ਮਹਾ ਅਕ੍ਰਿਤਘਨ ਬਹੁਰਿ ਬਹੁਰਿ ਪ੍ਰਭ ਸਹੀਐ। ” 
- ਦੇਵ ੫, ੧੭, ੨੧ (531) 


(ਸੰ.) (1) ਕੂਮਲ, ਅੰਗੂਰ 
“ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖੁ ਰਸਿਕ ਬੈਰਾਗੀ । ” 
- ਗਉਂ ੫, ੧੧੯", ੨:੧ (204) 
ਹੋਰ ਰੂਪ: 
ਅੰਕੁਰਿ - 
“ਗਹਿ ਭੁਜਾ ਲੀਨੀ ਦਾਸਿ ਕੀਨੀ ਅੰਕੁਰਿ ਉਦੋਤੁ ਜਣਾਇਆ। ” 
- ਬਿਲਾ ੫, ਛੰਤ ੨, ੩:੩ (846) 
ਅੰਕੁਰੁ - 
“ਗਹਿ ਕੰਠਿ ਲਾਏ ਸਹਜਿ ਸੁਭਾਏ ਆਦਿ ਅੰਕੁਰੁ ਆਇਆ। ” 
- ਬਿਹਾ ੫, ਛੰਤ ੭, ੫:੫ (547) 
(2) ਭਾਗ, ਨਸੀਬ 
“ਸਹਿਜ ਅਨੰਦੁ ਹੋਵੈ ਦਿਨੁ ਰਾਤੀ ਅੰਕੁਰੁ ਭਲੋ ਹਮਾਰਾ। ”? 
- ਟੋਡੀ ੫, ੨੮, ੧":੨ (717) 
“ਪਰਾ ਪੁਰਬਲਾ ਅੰਕੁਰੁ ਜਾਗਿਆ। ”? 
੍‌੍ - ਸੋਰ ੫, ੭੨, ੨੧੧ (627) 
(3) ਬੀਜ, ਮੂਲ, ਜੜ 
“ਜਾਨਿ ਬੂਝਿ ਅਪਨਾ ਕੀਓ ਨਾਨਕ ਭਗਤਨ ਕਾ ਅੰਕੁਰੁ ਰਾਖਿਓ। ” 
- ਧਨਾ ੫, ੨੬, ੨੨ (677) 


- ਗਉ ਕਬ, ਥਿਤੀ ੩:੪ (343) 


- ਗਉ ਕਬ, ਥਿਤੀ ੯:੨ (343) 


ਅਕੁਲੂੰ - 
“ਕਹਤ ਕਬੀਰ ਅਕੁਲੂ ਨਹੀ ਚੇਤਿਆ ਬਿਖਿਆ ਸਿਉ ਲਪਟਾਨਾ। ”” 
- ਗਉ ਕਬ, ੪੫, ੪:੨ (332) 
ਅਕੁਲੀਣਿ --- ਕੁਲ ਰਹਿਤ 
“ਰੂਪੁ ਨ ਰੇਖਿਆ ਜਾਤਿ ਨ ਹੋਤੀ ਤਉ ਅਕੁਲੀਣਿ ਰਹਤਉ ਸਬਦੁ ਸੁ ਸਾਰੁ । 
- ਰਾਮ ੧, ਸਿਗੋ ੬੭:੩ (945) 


ਅਕੂਅਣਾ --- (ਸੰ. ਧਾਤੂ, ਸ਼ਬਦ ਕਰਨਾ, ਬੋਲਣਾ) ਨਾ ਬੋਲਣ ਵਾਲਾ, ਮੋਨੀ 





117 


“ਤੈ ਸਹ ਨਾਲਿ ਅਕੂਅਣਾ ਕਿਉ ਥੀਵੈ ਘਰ ਵਾਸੁ । ” 
- ਵਡ ੧, ੨, ੩:੨ (557) 


ਅਕਰੂਰ, ਕੰਸ ਦਾ ਭਰਾ ਜੋ ਕ੍ਰਿਸ਼ਨ ਜੀ ਦਾ ਭਗਤ ਸੀ ਤੇ ਰਿਸ਼ਤੇ ਵਿਚ ਚਾਚਾ 


- ਬਸੰ ਕਬ, ੨, ੨੧ (1193) 


-ਸਵ ੧, ੪:੩ (1390) 


“ਮਰਘਟ ਲਉ ਸਭੁ ਲੋਗੁ ਕੁਟੰਬ ਭਇਓ ਆਗੈ ਹੰਸੁ ਅਕੇਲਾ । ” 
- ਸੋਰ ਕਬ, ੨, ੩੨ (654) 
ਹੋਰ ਰੂਪ: 
ਅਕੇਲੀ - 
“'ਬਛਰੇ ਬਿਨੁ ਗਾਇ ਅਕੇਲੀ। ” 
-ਗੋਂਡ ਨਾਮੁ, ੪, ੧:੨ (874) 


“ਜੇ ਕਿਸੈ ਕਿਹੁ ਦਿਸਿ ਆਵੈ ਤਾ ਕੋਈ ਕਿਹੁ ਮੰਗਿ ਲਏ ਅਕੈ ਕੋਈ ਕਿਹੁ ਦੇਵਾਏ 
ਏਹੁ ਹਰਿ ਧਨੁ ਜੋਰਿ ਕੀਤੈ ਕਿਸੈ ਨਾਲਿ ਨ ਜਾਇ ਵੰਡਾਇਆ। ” 
- ਬਿਲਾ ੪, ਵਾਰ ੯:੨ (853) 
ਭੇਟਾ 
“ਚਰਨ ਗਹਉ ਬਕਉ ਸੁਭ ਰਸਨਾ ਦੀਜਹਿ ਪ੍ਰਾਨ ਅਕੋਰਿ। ”” 
- ਜੈਤ ੫, ੯, ੧":੨ (701) 
(ਸੰ.) ਨਾਸ ਰਹਿਤ, ਅਵਿਨਾਸੀ 
“ਅਟਲ ਅਖਇਓ ਦੇਵਾ ਮੋਹਨ ਅਲਖ ਅਪਾਰਾ। ? 
- ਮਾਰੂ ੫, ੨੨, ੪੪੧ (1006) 
(1) (ਸੰ.) ਨਿਰੰਤਰ, ਲਗਾਤਾਰ 
“ਅਖੰਡ ਕੀਰਤਨੁ ਤਿਨਿ ਭੋਜਨੁ ਚੂਰਾ। ” 
- ਗਉਂ ੫, ਅਸ ੨, ੮:੩ (236) 


ਹੋਰ ਰੂਪ: 
“ਜੋਗ ਜੁਗਤਿ ਗਿਆਨ ਭੁਗਤਿ ਸੁਰਤਿ ਸਬਦ ਤਤ ਬੇਤੇ ਜਪੁ ਤਪੁ ਅਖੰਡਲੀ। ”? 
- ਕਲਿ ੫, ੫, ੨੯੧ (1322) 


2. ਅਵਿਵਾਜਿਤ, ਪੂਰਨ, ਇਕਾਗਰ 
“ਅਖੰਡ ਮੰਡਲ ਨਿਰੰਕਾਰ ਮਹਿ ਅਨਹਦ ਬੇਨ ਬਜਾਵਉਗੋ । ?” 





118 


- ਰਾਮ ਨਾਮ, ੨, ੧੧੨ (972) 
“ਅਹਿਨਿਸਿ ਅਖੰਡ ਸੁਰਹੀ ਜਾਇ। ” 

- ਗਉਂ ਕਬ, ਵਾ, ੧:੩ (344) 
3. ਅਟੱਲ (ਭਾਵ) 
“ਨਾਨਕ ਦਾਸ ਤਾ ਕੀ ਸਰਨਾਈ ਜਾ ਕੋ ਸਬਦੁ ਅਖੰਡ ਅਪਾਰ। ”” 

- ਬਿਲਾ ੫, ੨੭, ੨੧੧ (807) 
4. ਅਤੁੱਟ 
“ਅਖੰਡ ਪੂਰਨ ਜਾ ਕੋ ਪ੍ਰਤਾਪੁ । ” 

ਕੇ - ਬਸੰ ੫, ੧੨, ੪:੨ (1183) 


(ਸੰ.) (1) ਵਰਣ, ਲਿਪੀ ਚਿੰਨ੍ਹ 
“ਇਕਨਾ ਸੁਧਿ ਨ ਬੁਧਿ ਨ ਅਕਲਿ ਸਰ ਅਖਰ ਕਾ ਭੇਉ ਨ ਲਹੰਤਿ। ” 
- ਸਾਰ ੧, ਵਾਰ ੨੨ਸ, ੧, ੨੧੫ (1246) 

“ਨਾਨਾ ਖਿਆਨ ਪੁਰਾਨ ਬੇਦ ਬਿਧਿ ਚਉਤੀਸ ਅਖਰ ਮਾਂਹੀ। ”” 

- ਸੋਰ ਰਵਿ, ੪, ੨:੧ (658) 
ਹੋਰ ਰੂਪ: 
ਅਖਰੀ - 
“ਗਣਤ ਗਣਾਵੈ ਅਖਰੀ ਅਗਣਤੁ ਸਾਚਾ ਸੋਇ। ”? 

- ਰਾਮ ੧, ਓਅੰ ੩੨੫ (934) 


- ਗਉ ਕਬ, ਬਾਅ ੪੫:੨ (343) 


“ਬਾਵਨ ਅਛਰ ਲੋਕ ਤ੍ਰੈ ਸਭੁ ਕਛੁ ਇਨ ਹੀ ਮਾਹਿ। ? 

- ਗਉ ਕਬ, ਬਾਅ ੧:੧ (340) 
(2) ਪ੍ਰਭੂ, ਇਕਸਾਰ ਰਹਿਣ ਵਾਲਾ 
“ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ। ” 

- ਗਉ ਕਬ, ਬਾਅ ੧:੨ (340) 
(3) ਵਿਦਿਆ, ਪੁਸਤਕਾਂ (ਨਿਰੁਕਤ) 
“ਅਖਰ ਪੜਿ ਪੜਿ ਭੁਲੀਐ ਭੇਖੀ ਬਹੁਤੁ ਅਭਿਮਾਨੁ । ? 

- ਸਿਰੀ ੧, ਅਸ ੧੨, ੪:੧ (61) 

ਹੋਰ ਰੂਪ: 


ਅਖਰੁ - 
“ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ । ” 
- ਆਸਾ ੧, ਵਾਰ ੧੯੯੪ (473) 


(4) ਸ਼ਬਦ 
“ਹਰਿ ਹਰਿ ਅਖਰ ਮਨ ਮਹਿ ਲੇਖੁ । ” 

- ਗਉ ੫. ੧੩੧, ੩:੨ (192) 
“ਅਖਰ ਕਰਿ ਕਰਿ ਬੇਦ ਬੀਚਾਰੇ । 





119 


ਗਉ ੫. ਬਾਅ ੫੪:੨ (261) 
“ਹਰਿ ਹਰਿ ਅਖਰ ਦੁਇ ਇਹ ਮਾਲਾ। ”” 
- ਆਸਾ ੫. ੭੦, ੧੧ (388) 
ਹੋਰ ਰੂਪ: 
ਅਖਰਾ - 
ਸਾ ਸਿਰਿ ਸੰਜੋਗੁ ਵਖਾਣਿ। ? 
- ਜਪੁ ੧੯੭ (4) 
ਅਖਰੀ - 
ਨਾ ਨਾਮੁ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ। ? 
- ਜਪੁ ੧੯:੪੧ ੫ (4) 
ਅਖਰੁ ਹਰਿ ਮਨਿ ਬਸਤ ਨਾਨਕ ਹੋਤ ਨਿਹਾਲ। ”” 
- ਗਉਂ ੫, ਬਾਅ ੫੪ਸ:੨ (261) 


ਅਖਰੁ 
“ਏਕ 


(5) (ਸ.) ਅਟੱਲ, ਬਚਨ ਜੋ ਨਾਸ਼ ਨ ਹੋਣ 
“ਲੇਹੁ ਅਖਰੁ ਤਿਨਿ ਆਖਿਆ ਜਿਨਿ ਜਗਤੁ ਸਭੁ ਉਪਾਇਆ। ” 
- ਗਉਂ ੪, ਵਾਰ ੧੨ਸ, ੪, ੧੯ (306) 


(1) ਸਿਖਿਆ ਉਪਦੇਸ਼ ਵੇਖੋ ਅੱਖਰ (5) 
“ਅਖਰੁ ਨਾਨਕ ਅਖਿਉ ਆਪ।” 
- ਮਝਿ ੧, ਵਾਰ ੨੭ਸ, ੧, ੨:੬ (150) 
“ਨਾਨਕ ਮਨਮੁਖਿ ਬੋਲਣੁ ਵਾਉ। ਅੰਧਾ ਅਖਰੁ ਵਾਉ ਦੁਆਉ। ”? 
- ਗਉ ੧, ੧, ੩:੪ (151) 
(2) ਮੰਤਰ 
“ਕਵਣੁ ਸੁ ਅਖਰੁ ਕਵਣ ਗੁਣ ਕਵਣੁ ਸੁ ਮਣੀਆ ਮੰਤੁ। ” 
- ਸਲੋ ਫਰ, ੧੨੬:੧ (1384) 
(3) ਵਰਣ, ਵੇਖੋ “ਅਖਰ? (1) 
(4) ਵਿਦਿਆ, ਵੇਖੋ “ਅਖਰ” (3) 
(1) ਲਮਢੀਗ (ਇਕ ਪੰਛੀ - ਫਰੀਦਕੋਟ; ਦਰਪਨ) 
(2) (ਸੰ.) ਸਮਗਰ, ਅਖਿਲ (ਸਾਰੇ, ਸਭ) (ਸ਼ਬਦਾਰਥ, ਮਹਾਨ ਕੋਸ਼) 
(3) (ਸੰ.) ਸਵੈ ਇਛਾ (ਮਨ ਮਰਜੀ ਨਾਲ, ਨਿਰੁਕਤ) 
“ਅਖਲੀ ਊੱਡੀ ਜਲੁ ਭਰ ਨਾਲਿ। ” 
- ਮਲਾ ੧, ਅਸ ੪, ੧੧ (1275) 
ਅਖੜੀਆ --- ਵੇਖੋ “ਅਖੀ”, ਪਿਆਰੀਆਂ ਅਖਾਂ। 
“ਨਾਨਕ ਸੇ ਅਖੜੀਆ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ। ? 
- ਮਾਰੂ ੫, ਵਾਰ ੧੬ਸ, ੫, ੩:੨ (1100) 
ਹੋਰ ਰੂਪ: 
ਅਖੜੀਆਂ - 
“ਨਾਨਕ ਸੇ ਅਖੜੀਆਂ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ। ? 





120 


- ਵਡ ੫. ਛੰਤ ੨, ੨ਸ:੨ (577) 
ਅਖਾਇਦਾ --- ਅਖਵਾਉਂਦਾ, ਕਹਾਉ'ਦਾ 
“ਵਾਹੁ ਵਾਹੁ ਆਪਿ ਅਖਾਇਦਾ ਗੁਰੁ ਸਬਦੀ ਸਚੁ ਸੋਇ। ? 
- ਗੂਜ, ਵਾਰ, ੧੪ਸ, ੩, ੧:੧ (514) 


“ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ । ? 
- ਗਉ ੪ਠ ਵਾਰ ੧੧ਸ, ੪, ੨੧ (305) 
ਅਖਾਦਿ -<--- (ਸੰ.) ਨਾਂ ਖਾਣ ਯੋਗ 
“ਅਕਰਣੰ ਕਰੋਤਿ ਅਖਾਦ੍੍‌ ਖਾਦੰ ਅਸਾਜ੍ੰ ਸਾਜਿ ਸਮਜਯਾ। ? 
- ਸਸ ੫, ੪੮:੪ (1358) 
ਹੋਰ ਰੂਪ: 
ਅਖਾਧਿ - 
“ਪਰ ਧਨ ਪਰ ਤਨ ਪਰ ਤੀ ਨਿੰਦਾ ਅਖਾਧਿ ਖਾਹਿ ਹਰਕਾਇਆ। ”? 
- ਆਸਾ ੫, ੧੨੫, ੩੧੧ (401) 
ਅਖਾਰਾ ---- (ਸੰ.) ਵੇਖੋ “ਅਖਾੜਾ” ਪਿੜ, ਜਿਥੇ ਤਮਾਸ਼ਾ ਕੀਤਾ ਜਾਵੇ 
“ਜਿਉ ਬੇਸਬਾ ਕੇ ਪਰੇ ਅਖਾਰਾ। ”” 
- ਭੈਰ ਨਾਮ, ੮, ੩੧ (1165) 


(1) ਸਮਾਗਮ ਸਥਾਨ, ਇਕੱਠੇ ਹੋਣ ਦੀ ਥਾਂ, ਸੰਤਾਂ/ਸਾਧੂਆਂ ਦਾ ਡੇਰਾ 
“ਤਹ ਸਹਜ ਅਖਾਰੇ ਅਨੇਕ ਅਨੰਤਾ । ”” 


- ਗਉਂ ੫, ੧੦੪, ੩:੧ (186) 
(2) ਇਕਠ, ਜੋੜ ਮੇਲ। 
“ਤਹ ਗੀਤ ਨਾਦ ਅਖਾਰੇ ਸੰਗਾ। ? 
- ਸ਼ੂਹੀ ੫, ੧੨, ੨੨੧ (739) 
“ਕੋਟਿ ਅਖਾਰੇ ਚਲਿਤ ਬਿਸਮਾਦ। ” 
- ਭੈਰ ੫, ਅਸ ੨, ੪੨ (1156) 


(ਸੰ.) (1) ਰੰਗ ਭੂਮੀ, ਜਿਥੇ ਤਮਾਸ਼ਾ ਕੀਤਾ ਜਾਵੇ, ਪਿੜ 
“ਤੁਝ ਬਿਨੁ ਦੂਜਾ ਅਵਰੁ ਨ ਕੋਈ ਸਭੁ ਤੇਰਾ ਖੇਲੁ ਅਖਾੜਾ ਜੀਉ। ” 
- ਮਾਝ ੫, ੩੧, ੨:੩ (103) 
“ਹਰਿ ਰੰਗੁ ਅਖਾੜਾ ਪਾਇਓਨੁ ਮੇਰੇ ਲਾਲ ਜੀਉ ਆਵਣੁ ਜਾਣੁ ਸਬਾਏ ਰਾਮ। ? 
- ਬਿਹਾ ੫, ਛੰਤ ੧, ੧੨ (542) 
(2) ਖੇਤਰ 
“ਦੇਖਹੁ ਭਾਈ ਏਹੁ ਅਖਾੜਾ ਹਰਿ ਪ੍ਰੀਤਮ ਸਚੇ ਕਾ 
ਜਿਨਿ ਆਪਣੇ ਜੋਰਿ ਸਭਿ ਆਣਿ ਨਿਵਾਏ । ? 
- ਗਉ ੪, ਵਾਰ ੧੪ਸ, ੪, ੨:੩ (308) 
(3) (ਸੰ.) ਰਣ ਭੂਮੀ 
“ਬਿਖਮੋ ਬਿਖਮੁ ਅਖਾੜਾ ਮੈ ਗੁਰੁ ਮਿਲਿ ਜੀਤਾ ਰਾਮ। ”” 





121 


- ਆਸਾ ੫, ਛੰਤ ੧, ੪:੨ (453) 


“ਗ੍ੀਖਮ ਰੁਤਿ ਅਤਿ ਗਾਖੜੀ ਜੇਠ ਅਖਾੜੈ ਘਾਮ ਜੀਉ। ” 
- ਰਾਮ ੫. ਰੁਤੀ ੩:੧ (928) 


“ਅਖਰ ਨਾਨਕ ਅਖਿਓ ਆਪਿ। ” 
- ਮਾਝ ੧, ਵਾਰ ੨੭ਸ, ੧, ੨੬ (150) 
ਸਰੀਰ ਦਾ ਉਹ ਅੰਗ ਜਿਸ ਨਾਲ ਜੀਵ ਵੇਖਦਾ ਹੈ, ਨੇਤਰ 
“ਅਖੀ ਅੰਧੁ ਜੀਭ ਰਸੁ ਨਾਹੀ ਰਹੇ ਪਰਾਕਉ ਤਾਣਾ । ”” 
- ਸਿਰੀ ੧, ਪਹ ੨, ੪੨ (76) 
ਹੋਰ ਰੂਪ: 
ਅਖੰ 
“ਅਖੰ ਪਰਣੈ ਜੇ ਫਿਰਾਂ ਦੇਖਾਂ ਸਭੁ ਆਕਾਰੁ। ”” 
- ਸਾਰ ੪, ਵਾਰ ੧੧ਸ, ੧, ੨:੧ (1241) 
ਅਖੀਅਨ - 
“ਰਸਨਾ ਹਰਿ ਹਰਿ ਭੋਜਨਿ ਤ੍ਰਿਪਤਾਨੀ ਅਖੀਅਨ ਕਉ ਸੰਤੋਖੁ ਪ੍ਰਭ ਦਰਸਨ । ” 
- ਕਾਨ ੫, ੨੯, ੧੨ (1303) 


“ਅਨਦਿਨੁ ਲਾਹਾ ਹਰਿਨਾਮੁ ਲੈਨਿ ਅਖੁਟ ਭਰੇ ਭੰਡਾਰ । ”” 
- ਸਿਰੀ ੩, ਅਸ ੨੩, ੧੦੨ (68) 


ਹੋਰ ਰੂਪ: 
ਅਖੁਟਉ - 
“ਪੂੰਜੀ ਸਾਚਉ ਨਾਮੁ ਤੂ ਅਖੁਟਉ ਦਰਬੁ ਅਪਾਰੁ। ” 
- ਮਾਰੂ ੩, ਵਾਰ ੧੩ਸ, ੧, ੨:੧ (1090) 


ਅਖੁਟੁ - 
“ਸੇਈ ਸੁਖੀਏ ਚਹੁ ਜੁਗੀ ਜਿਨਾ ਨਾਮੁ ਅਖੁਟੁ ਅਪਾਰੁ । ” 
- ਸਰੀ ੩, ੩੪, ੩੪ (26) 
ਆਦੀ = 
“ਡਰੇ ਭੰਡਾਰ ਅਖੁਟ ਅਤੋਲ। ? 
੍‌੍ - ਗਉ ੫, ੧੦੦, ੨:੨ (180) 


- ਆਸਾ ੧, ਅਸ ੫. ੪:੩ (414) 


- ਬਿਹਾ ੪, ਵਾਰ ੨੦ਸ, ੧, ੨੧ (556) 





122 


(ਸੰ.) (1) ਜਿਸ ਦਾ ਨਾਸ ਨਾ ਹੋਵੇ, ਅਵਿਨਾਸ਼ੀ। 
“ਤਉ ਹੋਇ ਨਿਖਿਅਉ ਅਖੈ ਪਦੁ ਲਹੈ । ” 
- ਗਉਂ ਕਬ, ਬਾਅ ੮:੪ (341) 
(2) ਅਮੁਕ (ਨਿਰੁਕਤ, ਕੇਵਲ) 
“ਹਰਿ ਕਾ ਨਾਮੁ ਅਖੈ ਨਿਧਿ ਅਪ੍ਉ।” 
- ਸਵ ੪, ਗਯੰ ੧:੧੪ (1404) 


ਅਖੁਟ, ਅਮੁਕ (ਖੋਟ ਰਹਿਤ - ਮਹਾਨ ਕੋਸ਼) 
“ਲਾਲ ਪਦਾਰਥ ਸਾਚੁ ਅਖੋਟ। ”? 
- ਰਾਮ ੧, ਓਅੰ ੨੭੬ (933) 


ਵੇਖੋ “ਅਖੈ” ਨਾਸ ਰਹਿਤ, ਅਵਿਨਾਸ਼ੀ 
“ਪੂਰਾ ਗੁਰੁ ਅਖ਼੍ਉ ਜਾ ਕਾ ਮੰਤ੍ਰ । ” 
- ਗਉ ੫. ਸੁਖ ੧੮, ੪:੭ (287) 


“ਬੇਵਜੀਰ ਬਡੇ ਧੀਰਿ ਧਰਮ ਅੰਗ ਅਲਖ ਅਗਮ ਖੇਲੁ ਕੀਆ ਆਪਣੈ ਉਛਾਹਿ 
ਜੀਉ। ” (ਧਰਮ ਪਾਲਣ ਵਾਲਾ) 
- ਸਵ ੪, ਗਯੰ ੮:੨ (1403) 
(2) ਭਾਗ, ਹਿੱਸੇ 
“ਦੁਤੀਆ ਦੁਹ ਕਰਿ ਜਾਨੈ ਅੰਗ। ? 
- ਗਉ ਕਬ, ਥਿਤੀ ੩:੧ (343) 
(3) ਸਰੀਰ ਦੇ ਅੰਗ 
“ਕਹਿ ਕਬੀਰ ਤਬ ਨਿਰਮਲ ਅੰਗ” 
- ਗਉ ਕਬ, ਵਾਰ ੮:੪ (345) 
“ਨੈਨ ਬੈਨ ਸੁਵਨ ਸੁਨੀਐ ਅੰਗ ਅੰਗੇ ਸੁਖ ਪ੍ਰਾਨਿ। ? 
- ਕਲਿ ੫, ੪, ੧":੨ (1322) 


ਹੋਰ ਰੂਪ: 
ਅੰਗੁ - 
“ਆਜੁ ਨ ਸੁਤੀ ਕੰਤ ਸਿਉ ਅੰਗੁ ਮੁੜੇ ਮੁੜਿ ਜਾਇ। ” 


- ਸਲੋ ਫਰ, ੩੦੧ (1379) 
“ਖਾਂਦਿਆ ਖਾਂਦਿਆ ਮੁਹੁ ਘਠਾ ਪੈਨੰਦਿਆ ਸਭੁ ਅੰਗੁ । ? 
- ਗੂਜ ੫, ਵਾਰ ੧੮ਸ, ੫ ੨:੧ (523) 
ਅੰਗੇ - 
“ਨੈਨ ਬੈਨ ਸ੍ੁਵਨ ਸੁਨੀਐ ਅੰਗ ਅੰਗੇ ਸੁਖ ਪ੍ਰਾਨਿ। ” 
- ਕਲਿ ੫, ੪, ੧":੨ (1322) 
(4) (ਸੰ.) ਸਰੀਰ 
“ਅੰਗ ਸੰਗਿ ਲਾਗੇ ਦੁਖ ਭਾਗੇ ਪ੍ਰਾਣ ਮਨ ਤਨ ਸਭ ਹਰੇ । ”” 
੍‌ - ਆਸਾ ੫, ਛੰਤ ੧੦, ੨੪ (459) 
“ਅੰਗ ਸੰਗਿ ਭਗਵਾਨ ਪਰਸਨ ਪ੍ਰਭ ਨਾਨਕ ਪਤਿਤ ਉਧਾਰ। ”” 
- ਗੂਜ ੫, ਅਸ ੨, ੮:੨ (508) 





123 


““ਮਗਨੁ ਭਇਓ ਪ੍ਰਿਅ ਪ੍ਰੇਮ ਸਿਉ ਸੂਧ ਨ ਸਿਮਰਤ ਅੰਗ। ” 
- ਚਉਂ ੫. ੧੧:੧ (1364) 
ਹੋਰ ਰੂਪ: 
ਅੰਗਿ - (ਭਾਵ ਗਲੇ ਨਾਲ) 
“ਜੋ ਪਿਰਿ ਮੇਲਿ ਲਈ ਅੰਗਿ ਲਾਏ। ? 
- ਮਾਝ ੫, ੧੧, ੪੧੨ (97) 


“ਧ੍ਰਿਗੁ ਧਿਗੁ ਖਾਇਆ ਧ੍ਰਿਗਿ ਧਿਗੁ ਸੋਇਆ 
ਧ੍ਰਿਗੁ ਧ੍ਰਿਗੁ ਕਾਪੜੁ ਅੰਗਿ ਚੜਾਇਆ। ”” 


- ਬਿਲਾ ੩, ੧, ੧:੧ (796) 
ਅੰਗੁ - 
“ਜਉ ਤਨੁ ਚੀਰਹਿ ਅੰਗੁ ਨਾ ਮੋਰਉ। ” 
- ਆਸਾ ਕਬ, ੩੫, ੨੧ (484) 


(1) ਜੋ ਫੜਿਆ ਨਾ ਜਾ ਸਕੇ, ਗ੍ਰਹਿਣ ਨ ਕੀਤਾ ਜਾ ਸਕੇ 
“ਸਰਬ ਸੁਖਾ ਮੈ ਤੁਝ ਤੇ ਪਾਏ ਮੇਰੇ ਠਾਕੁਰ ਅਗਹ ਅਤੋਲੇ । ” 

- ਗਉ ੫, ੧੨੮”, ੧੨ (207) 
“ਅਗਹ ਅਤੋਲਾ ਨਾਮੋ । ”” 

- ਮਾਰੂ ੫, ੨੩, ੧":੨ (1006) 
(2) ਅਥਾਹ, ਅਗਾਧ 
“ਰਸਨਾ ਅਗਹ ਅਗਹ ਗੁਨ ਰਾਤੀ ਨੈਨ ਦਰਸ ਰੰਗੁ ਲਾਏ। ” 

- ਬਿਲਾ ੫, ੮੧, ੧:੧ (820) 
(3) ਪ੍ਰਾਨ ਜਿਨ੍ਹਾਂ ਨੂੰ ਰੋਕਣਾ ਕਠਿਨ ਹੈ (ਮਹਾਨ ਕੋਸ਼) 
“ਅਗਹ ਗੰਹੈ ਗਹਿ ਗਗਨ ਰਹਾਈ। ?” 

- ਗਉਂ ਕਬ, ਬਾਅ ੯:੪ (340) 


(1) ਅਗੋ', ਅਗਲੇ ਪਾਸਿਓ' 
“ਅਗਹੁ ਦੇਖੈ ਪਿਛਹੁ ਦੇਖੈ ਤੁਝ ਤੇ ਕਹਾ ਛਪਾਂਵੈ । ”” 
- ਗਉ ੧, ੧੭, ੩੨ (156) 
(2) ਪਹਿਲਾਂ 
“ਨਾਨਕ ਅਗਹੁ ਹਉਮੈ ਤੁਟੈ ਤਾ ਕੋ ਲਿਖੀਐ ਲੇਖੇ । ” 
- ਸਾਰ ੪, ਵਾਰ ੧੬ਸ, ੨, ੧:੭ (1243) 
(3) ਪਹੁੰਚ ਤੋ ਪਰੇ, ਅਥਾਹ, ਵੇਖੋ “ਅਗਹ?” (2) 
“ਅਗਹੁ ਗਹਿਓ ਨਹੀ ਜਾਇ ਪੂਰਿ ਸਰਬ ਰਹਿਓ ਸਮਾਏ। ” 
- ਸਵ ੫, ੮:੪ (1386) 


ਅਗਹੂਚਾ ---- ਅਗਹਉਊਚਾ, ਬਹੁਤ ਉਚਾ, ਅਥਾਹ ਉਚਾ (ਭਾਈ ਵੀਰ ਸਿੰਘ ਇਸ ਦੇ ਅਰਥ ਨਾ 
ਫੜਿਆ ਜਾਣ ਵਾਲਾ ਕਰਦੇ ਹਨ) 
“ਬਹੁ ਬੇਅੰਤੁ ਅਤਿ ਬਡੋ ਗਾਹਰੋ ਥਾਹ ਨਹੀ ਅਗਹੂਚਾ । ” 
- ਦੇਵ ੫, ੩੨, ੧:੧ (534) 


ਅਗਛਮੀ ---- ਅਚਲ, ਜੋ ਗਮਨ ਕਰਨ ਵਾਲਾ ਨਾ ਹੋਵੇ, ਅਵਿਨਾਸ਼ੀ, ਥਿਰ ਰਹਿਣ ਵਾਲਾ 





124 


“ਸਰਬੇ ਜੋਇ ਅਗਛਮੀ ਦੂਖੁ ਘਨੇਰੋ ਆਥਿ। ” 
- ਮਾਰੂ ੩, ਵਾਰ ੧੩ਸ, ੧, ੧:੧ (1090) 


ਅਗਣਤ ---- ਗਿਣਤੀ ਤੋ ਬਾਹਰ, ਬੇਅੰਤ 
“ਅਗਣਤ ਊਚ ਅਪਾਰ ਠਾਕੁਰ ਅਗਮ ਜਾ ਕੋ ਧਾਮਾ। ” 
- ਬਿਹਾ ੫, ਛੰਤ ੬, ੩:੫ (546) 
ਹੋਰ ਰੂਪ: 
ਅਗਣਤੁ - 
“ਤੂ ਕਰਤਾ ਆਪਿ ਅਗਣਤੁ ਹੈ ਸਭੁ ਜਗੁ ਵਿਚਿ ਗਣਤੈ । ” 
- ਗਉਂ ੪, ਵਾਰ ੨੪੯੨ (314) 


ਅਗਨਤੁ - 
“ਸਿਮਰਹਿ ਜਖ੍ਰਿ ਦੈਤ ਸਭਿ ਸਿਮਰਹਿ ਅਗਨਤੁ ਨ ਜਾਈ ਜਸੁ ਗਨਾ। ? 
- ਮਾਰੂ ੫, ਸੋਲਾ ੪, ੩:੩ (1079) 


“ਸਮਰਥ ਅਗਥ ਅਪਾਰ ਨਿਰਮਲ ਸੁਣਹੁ ਸੁਆਮੀ ਬਿਨਉ ਏਹੁ। ” 

- ਆਸਾ ੫. ਛੰਤ ੫, ੧੫ (457) 
ਹੋਰ ਰੂਪ: 
ਅਗਥਾ - 
“ਭੋਗਹੁ ਭੁੰਚਹੁ ਭਾਈ ਹੋ ਪਲੈ ਨਾਮੁ ਅਗਥਾ । ? 

- ਮਾਰੂ ੫, ਵਾਰ ੨੦:੬ (1101) 
(ਸੰ. - ਪੁੱਤਰ) ਸਿੱਖਾਂ ਦੇ ਦੂਜੇ ਗੁਰੂ। (31 ਮਾਰਚ, 1504 - 29 ਮਾਰਚ 1552) 
ਪਿਤਾ: ਫੇਰੂ ਮਲ ਖਤਰੀ। ਮਾਤਾ: ਦਇਆ ਕੌਰ। ਜਨਮ ਸਥਾਨ: ਮਤੇ ਦੀ ਸਰਾਏ 
(ਫਿਰੋਜ਼ਪੁਰ)। ਪਹਿਲਾਂ ਨਾਂ; ਭਾਈ ਲਹਿਣਾ। ਵਿਆਹ: ਦੇਵੀ ਚੰਦ ਖਤਰੀ ਦੀ ਪੁਤਰੀ 
ਮਾਤਾ ਖੀਵੀ ਜੀ ਨਾਲ ਖਡੂਰ ਸਾਹਿਬ 1519 ਵਿਚ। ਦੋ ਪੁੱਤਰ: ਭਾਈ ਦਾਸੂ ਤੇ ਦਿਤੂ । 
ਦੋ ਪੁਤਰੀਆਂ? ਬੀਬੀ ਅਮਰੋ ਤੇ ਬੀਬੀ ਅਨੋਖੀ ਦੇਵੀ ਦੇ ਉਪਾਸ਼ਕ ਸਨ। 1532 ਵਿਚ 
ਗੁਰੂ ਨਾਨਕ ਸਾਹਿਬ ਨਾਲ ਮੇਲ ਹੋਇਆ। 1539 ਵਿਚ ਗੁਰੂ ਅੰਗਦ ਬਣ ਗੁਰੂ ਨਾਨਕ 
ਦੀ ਗਦੀ ਤੇ ਬਿਰਾਜਮਾਨ ਹੋਏ। ਗੁਰ ਸਿਧਾਂਤਾਂ ਤੇ ਗਰਮੁਖੀ ਦਾ ਪ੍ਰਚਾਰ ਕੀਤਾ ਤੇ 
ਤਕਰੀਬਨ 48 ਸਾਲ ਦੀ ਆਯੂ ਭੋਗ 1552 ਨੂੰ ਗੁਰਪੁਰੀ ਸਿਧਾਰ ਗਏ। 
“ਪਰਸਾਦਿ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹੇ । ” 

- ਰਾਮ ਸੁੰਦ, ਸਦ, ੧:੪ (923) 


ਹੋਰ ਰੂਪ: 
ਅੰਗਦਿ - 
“ਗੁਰਿ ਬਾਬੇ ਫਿਟਕੇ ਸੇ ਫਿਟੇ ਗੁਰਿ ਅੰਗਦਿ ਕੀਤੇ ਕੂੜਿਆਰੇ। ” 
- ਗਉਂ ੪, ਵਾਰ ੧੪ਸ, ੪, ੨੫ (307) 


ਅੰਗਦ - 
“ਕਲਿਜੁਗਿ ਪ੍ਰਮਾਣੁ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ। ”” 
- ਸਵ ੧, ੭੫ (1390) 





125 


੫ 


“ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ । ” 
- ਤਿਲੰ ੧, ੫, ੧:੪ (722) 


“ਨਾਨਕ ਪਾਇਆ ਸੋ ਧਣੀ ਹਰਿ ਅਗਮ ਅਗਧਾ। ” 
- ਗਉਂ ੫. ਵਾਰ ੧੦:੫ (320) 
ਅਗਨਈ ---- (ਸੰ.) ਅਗਨੀ (ਮਾਇਆ/ ਤ੍ਰਿਸ਼ਨਾ ਦੀ) 
“ਜਿਸ ਨੋ ਤੇਰੀ ਮਇਆ ਨ ਪੋਹੈ ਅਗਨਈ। ”” 
- ਰਾਮ ੫, ਵਾਰ ੭:੭ (961) 
ਅਗਨਤ -<--- ਅਣਗਿਣਤ, ਬੇਅੰਤ 
“ਦੇਦੇ ਤੋਟਿ ਨ ਆਵਈ ਅਗਨਤ ਭਰੇ ਭੰਡਾਰ । ”” 
- ਗਉ ੫. ਬਾਅ ੩੪੪੨ (257) 


ਹੋਰ ਰੂਪ: 
ਅਗਨਤੁ - 
“ਤੂ ਅਗਨਤੁ ਜੀਅ ਕਾ ਦਾਤਾ। ”” 


- ਰਾਮ ੫, ੩੭, ੩:੩ (894) 
ਅਗਨਾਰਿ --- ਅਗਨੀ, ਗਰਭ ਦੀ ਅਗਨੀ, ਜਠਰ - ਅਗਨੀ 
“ਅਨਦੁ ਕਰੈ ਸਾਸਿ ਸਾਸਿ ਸਮਾਰੈ ਨ ਪੋਹੈ ਅਗਨਾਰਿ। ” 
- ਆਸਾ ੫, ੩੭, ੨੨ (379) 
(ਸੰ. - ਫਾ. ਆਤਿਸ਼) (1) ਅਗ 
“ਭਉ ਖਲਾ ਅਗਨਿ ਤਪ ਤਾਉ। ”” 
- ਜਪੁ ੩੮੩ (8) 
“ਜਿਉ ਅਗਨਿ ਮਰੈ ਜਲਿ ਪਾਈਐ ਤਿਉ ਤ੍ਰਿਸਨਾ ਦਾਸਨਿਦਾਸਿ। ”? 
- ਸਿਰੀ ੧, ੨੧, ੨੨ (22) 
“ਅਗਨਿ ਸੀਤ ਕਾ ਲਾਹਸਿ ਦੂਖ। ”” 
- ਗਉਂ ੫, ੭੯, ੨:੩ (178) 
ਹੋਰ ਰੂਪ: 
ਅਗਨੀ - 
“-ਰਕਤੁ ਬਿੰਦੁ ਕਾ ਇਹੁ ਤਨੋ ਅਗਨੀ ਪਾਸਿ ਪਿਰਾਣੁ ? 
- ਸਿਰੀ ੧, ਅਸ ੧੫, ੫:੨ (63) 


- ਭੈਰ ਨਾਮ, ੮, ੧":੧ (1165) 


“ਗੁਰਿ ਮਿਲਿਐ ਸੁਖੁ ਪਾਈਐ ਅਗਨਿ ਮਰੈ ਗੁਣ ਮਾਹਿ। ? 
- ਸਿਰੀ ੧, ੨੦, ੧੩ (21) 





126 


“ਸਤਿਗੁਰ ਦਰਸਨਿ ਅਗਨਿ ਨਿਵਾਰੀ। ” 
- ਗਉ ੫, ੯੧, ੧:੧ (183) 
“ਅਗਨਿ ਬੁਝੀ ਸਭ ਹੋਈ ਸਾਂਤਿ। ” 
- ਆਸਾ ੫. ੧੦੦, ੨੯੩ (395) 
ਹੋਰ ਰੂਪ: 


ਅਗਨੀ - 
“ਮਨਮੁਖ ਬੋਲੇ ਅੰਧੁਲੇ ਤਿਸੁ ਮਹਿ ਅਗਨੀ ਕਾ ਵਾਸੁ । ? 


- ਸਲੋ ੩, ੨੧੧੧ (1415) 
(3) ਜਠਰ-ਅਗਨੀ, ਗਰਭ/ਪੇਟ ਦੀ ਅਗਨੀ 
“ਸੋ ਕਿਉ ਬਿਸਰੈ ਜਿ ਅਗਨਿ ਮਹਿ ਰਾਂਖੈ। ”” 
- ਗਉ ੫. ਸੁਖ ੨੦, ੪:੫ (290) 
ਹੋਰ ਰੂਪ: 
ਅਗਨੀ - 
“ਹਰਿ ਹਰਿ ਨਾਮੁ ਜਪੇ ਆਰਾਧੇ ਵਿਚਿ ਅਗਨੀ ਹਰਿ ਜਪਿ ਜੀਵਿਆ। ” 
- ਸਿਰੀ ੪, ਪਹ ੩, ੧:੩ (76) 
(4) ਲਾਲਚ/ਲੋਭ ਦੀ ਅਗ 
“ਅਗਨਿ ਨ ਨਿਵਰੈ ਤ੍ਰਿਸਨਾ ਨ ਬੁਝਾਈ। ”? 
- ਗਉ ੫. ਥਿਤੀ ੯:੫ (298) 
(ਨੋਟ: ਮਨੁੱਖੀ ਸਰੀਰ ਅੰਦਰ ਚਾਰ ਅਗਨੀਆਂ - ਹਿੰਸਾ, ਮੋਹ, ਲੋਭ ਤੇ ਗੁਸਾ 
ਮੰਨੀਆਂ ਗਈਆਂ ਹਨ) 
“ਹੰਸੁ ਹੇਤੁ ਲੋਭੁ ਕੋਪੁ ਚਾਰੇ ਨਦੀਆ ਅਗਿ। ”” 
- ਮਾਝ ੧, ਵਾਰ ੨੦ਸ, ੧, ੨੧੫ (147) 
“ਚਾਰਿ ਨਦੀਆਂ ਅਗਨੀ ਤਨਿ ਚਾਰੇ। ? 
- ਬਸੰ ੩, ੨, ੪:੧ (1172) 
(5) ਪਿਆਸ 
“ਜਲ ਮਹਿ ਅਗਨਿ ਉਠੀ ਅਧਿਕਾਇ। ”? 
- ਗਉ ਕਬ, ੨, ੧":੨ (323) 
(6) ਅਗਨੀ ਦੇਵਤਾ 
“ਡੇ ਵਿਚਿ ਅਗਨਿ ਕਢੈ ਵੇਗਾਰਿ। ? 
- ਆਸਾ ੧, ਵਾਰ ੪ਸ, ੧, ੧:੩ (464) 


(1) ਜੋ ਗਮਨ ਨਾ ਕਰੇ, ਅਚਲ (ਮਹਾਨ ਕੋਸ਼) 
“ਅਗਮ ਅਗੋਚਰੁ ਅਨਾਥੁ ਅਜੋਨੀ ਗੁਰਮਤਿ ਏਕੋ ਜਾਨਿਆ। ”? 

- ਸਾਰ ੧, ਅਸ ੨, ੭:੧ (1233) 
(2) (ਸੰ.) ਜਿਥੇ ਪਹੁੰਚਿਆਂ ਨਾ ਜਾ ਸਕੇ, ਪਹੁੰਚ ਤੋ ਪਰੇ, ਸਮਝ ਤੋ ਪਰੇ 
“ਗੁਰਿ ਸਤਿਗੁਰ ਕਹਿਆ ਜੀ ਸਾਚਾ ਅਗਮ ਬੀਚਾਰੋ । ”” 

- ਸੂਹੀ ੫, ਛੰਤ ੧੧, ੩:੨ (784) 
“ਪਾਵਕ ਤੋਅ ਅਸਾਧ ਘੋਰ ਅਗਮ ਤੀਰ ਨਹ ਲੰਘਨਹ। ” 

- ਸਸ ੫, ੫੮:੪ (1359) 





127 


“ਗੁਰੁ ਸਮਰਥੁ ਗੁਰੁ ਨਿਰੰਕਾਰੁ ਗੁਰੁ ਊਚਾ ਅਗਮ ਅਪਾਰੁ । ” 
- ਸਿਰੀ ੫, ੯੯, ੩:੩ (52) 
ਹੋਰ ਰੂਪ: 
ਅਗੰਮ - 
“ਉਚ ਅਥਾਹ ਅਗੰਮ ਅਪਾਰਾ। ”? 
੍‌ - ਮਾਰੂ ੫. ੧, ੧੧੨ (1072) 
ਅਗਮਈ - 
“ਏਕ ਜੀਹ ਗੁਣ ਕਵਨ ਵਖਾਨੈ ਅਗਮ ਅਗਮ ਅਗਮਈ। ” 
- ਆਸਾ ੫, ੧੨੪, ੪੧੧ (402) 
ਅਗਮਾਂ - 
“ਸੋ ਪੁਰਖੁ ਨਿਰੰਜਨੁ ਹਰਿ ਪੁਰਖੁ ਨਿਰੰਜਨੁ ਹਰਿ ਅਗਮਾ ਅਗਮ ਅਪਾਰਾ। ”? 
- ਆਸਾ ੪, ਸੋਪੁ ੧, ੧੧ (10) 
ਅਗੰਮਾ - 
“ਅਗਮ ਅਗੰਮਾ ਕਵਨ ਮਹਿੰਮਾ ਮਨੁ ਜੀਵੈ ਸੁਨਿ ਸੋਊ। ” 
- ਦੇਵ ੫, ੩੩, ੧:੧ (535) 
ਅਗਮੁ - 
“ਥਿਰੁ ਸੁਹਾਗੁ ਵਰੁ ਅਗਮੁ ਅਗੋਚਰੁ ਜਨ ਨਾਨਕ ਪ੍ਰੇਮ ਸਾਧਾਰੀ ਜੀਉ। ”” 
- ਮਾਝ ੫, ੧੧, ੪:੩ (98) 


€) 


ਅਗਮੁ - 


“ਅਲਾਹੁ ਅਲਖੁ ਅਗੰਮੁ ਕਾਦਰੁ ਕਰਣਹਾਰੁ ਕਰੀਮੁ । ? 
- ਸਿਰੀ ੧, ਅਸ ੧੭, ੬:੧ (64) 


2 


ਅਗਾਮੰ - 
““ਮਨਿਮੁਖਿ ਜੂਠਿ ਲਹੈ ਭੈ ਮਾਨ ਆਪੇ ਗਿਆਨੁ ਅਗਾਮੰ। ” 
- ਸੋਰ ੧, ਅਸ ੧, ੫:੪ (635) 
ਅਗਾਮਾ - (ਬੇਕੀਮਤਾ, ਅਗੰਮਾ) 
“ਗੁਰਿ ਕ੍ਰਿਪਾਲਿ ਸਉਦਾ ਇਹੁ ਜੋਰਿਓ ਹਥਿ ਚਰਿਓ ਲਾਲੁ ਅਗਾਮਾ। ”? 
- ਸਾਰ ੫, ੩੫, ੧:੨ (1211) 
(3) ਭਵਿਖ - 
“ਏਹ ਗਲ ਹੋਵੈ ਹਰਿ ਦਰਗਹ ਸਚੇ ਕੀ ਜਨ ਨਾਨਕ ਅਗਮੁ ਵੀਚਾਰਿਆ। ”? 
- ਗਉਂ ੪, ਵਾਰ ੨੧ਸ, ੪, ੨:੬ (312) 
(4) (ਸੰ.) ਆਗਮ, ਵੇਦ ਸ਼ਾਸਤਰ 
“ਅਗਮ ਨਿਗਮ ਸਤਿਗੁਰੂ ਦਿਖਾਇਆ। ” 
- ਮਾਰੂ ੩, ਅਸ ੧, ੬:੧ (1016) 
“ਤੇਰਸਿ ਤੇਰਹ ਅਗਮ ਬਖਾਣਿ। ਅਰਧ ਉਰਧ ਵਿਚਿ ਸਮ ਪਹਿਚਾਣਿ। ” 
- ਗਉ ਕਬ, ਥਿਤੀ ੧੪:੧ (344) 
(ਨੋਟ: ਤੇਰਾਂ ਵੇਦ ਸ਼ਾਸਤਰ ਹਨ: ਚਾਰ ਵੇਦ, ਛੇ ਵੇਦਾਂਗ, ਸਿੰਮ੍ਰਿਤਿ, ਪੁਰਾਣ ਤੇ ਤੰਤਰ 
ਸ਼ਾਸਤਰ) 
(5) ਭਾਰੀ, ਬਹੁਤ ਤੇਜ਼ 
“ਅਨਲ ਅਗਮ ਜੈਸੇ ਲਹਰਿ ਮਇਓ ਦਧਿ ਜਲ ਕੇਵਲ ਜਲ ਮਾਹੀ। ”? 





128 


- ਸੋਰ ਰਵਿ, ੧, ੧:੨ (654) 
(6) ਗੁਝੀ ਗਲ, ਭੇਦ ਵਾਲੀ ਡੂੰਘੀ ਗੱਲ 
“ਪ੍ਣਵਤਿ ਨਾਨਕੁ ਅਗਮੁ ਸੁਣਾਏ। 
- ਰਾਮ ੫. ੫. ੪੧੧ (877) 
(ਸੰ.) ਇਕ ਸੁਗੰਧਤ ਲੱਕੜ ਦਾ ਦਰਖਤ 
“ਚੰਦਨ ਅਗਰ ਕਪੂਰ ਲੇਪਨ ਤਿਸੁ ਸੰਗੇ ਨਹੀ ਪ੍ਰੀਤਿ। ” 
- ਮਾਰੂ ੫, ਅਸ ੩, ੩:੧ (1018) 
ਹੋਰ ਰੂਪ: 
ਅਗਰਿ - 
“ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ। ” 
- ਸਿਰੀ ੧, ੧, ੧:੨ (14) 
ਅੰਗਰਉ ---- ਗੁਰੂ ਅੰਗਦ ਦੇਵ 
“ਗੁਰੁ ਜਗਤ ਫਿਰਣ ਸੀਹ ਅੰਗਰਉ ਰਾਜੁ ਜੋਗੁ ਲਹਣਾ ਕਰੈ । ? 
- ਸਵ ੨, ੫:੬ (1391) 
ਅਗਰਕ ---- (ਸੰ.) - ਮੋਹਰੀ, ਆਗੂ, ਮੁਸਾਹਿਬ 
“ਅਗਰਕ ਉਸ ਕੇ ਵਡੇ ਠਗਾਊ। ” 
- ਆਸਾ ੫. ੮੭, ੩੧ (392) 
ਅਗਰਵਾਸੁ _-- ਅਗਰ ਦੀ ਵਾਸ਼ਨਾ, ਇਕ ਸੁਗੰਧੀ 
“ਤੀਰਥਿ ਨਾਵਹਿ ਅਰਚਾ ਪੂਜਾ ਅਗਰਵਾਸੁ ਬਹਕਾਰੁ । ”” 
- ਆਸਾ ੧, ਵਾਰ ੬ਸ, ੧, ੧:੪ (465) 


ਹੋਰ ਰੂਪ: 
ਅਗਰਿਵਾਸੁ - 
“ਕੁੰਗੂ ਕੀ ਕਾਇਆ ਰਤਨਾ ਕੀ ਲਲਿਤਾ ਅਗਰਿਵਾਸੁ ਤਨਿ ਸਾਸੁ । ” 
- ਸਿਰੀ ੧, ੮, ੧:੧ (17) 


ਅੰਗਿਰਾ ਰਿਖੀ; ਇਹ ਸਤ ਮੁਖ ਵੈਦਿਕ ਰਿਸ਼ੀਆਂ ਵਿਚੋ ਇਕ ਸੀ ਜੋ ਮਹਾਭਾਰਤ 
ਅਨੁਸਾਰ “ਅਗਨੀ” ਦਾ ਪੁਤਰ ਸੀ ਤੇ ਇਕ ਹੋਰ ਪਰੰਪਰਾ ਅਨੁਸਾਰ ਬ੍ਰਹਮਾ ਦੇ ਮੁਖ 
ਤੋ ਜਨਮਿਆ ਮਹਾਂ ਵਿਦਵਾਨ ਜਿਸਨੇ ਬਹੁਤ ਸਾਰੀਆਂ ਵੈਦਿਕ ਰਿਚਾਵਾਂ ਦੀ ਰਚਨਾ 
ਕੀਤੀ। 
“ਦੂਰਬਾ ਪਰੂਰਉ ਅੰਗਰੈ ਗੁਰੁ ਨਾਨਕ ਜਸ ਗਾਇਓ। ” 

- ਸਵ ੧, ੧੦੫ (1390) 


“ਨਿਤ ਉਪਾਵ ਕਰੈ ਮਾਇਆ ਧਨ ਕਾਰਣਿ ਅਗਲਾ ਧਨੁ ਭੀ ਉਡਿ ਗਇਆ। ?” 
- ਗਉ ੪, ਵਾਰ ੧੩ਸ, ੪, ੨:੩ (307) 
“ਵਜਹੁ ਗਵਾਏ ਅਗਲਾ ਮੁਹੇ ਮੁਹਿ ਪਾਣਾ ਖਾਇ। ”” 
- ਆਸਾ ੧, ਵਾਰ ੨੨:੪ (474) 
(2) (ਸੰ.) ਬਹੁਤਾ, ਅਧਿਕ, ਗੁਣਾਤਮਕ। (ਘਟ ਦੇ ਵਿਪਰੀਤ) 





129 


“ਭੈ ਤੇਰੇ ਡਰੁ ਅਗਲਾ ਖਪਿ ਖਪਿ ਛਿਜੈ ਦੇਹ। ? 
- ਸਿਰੀ ੧, ੬, ੪੯੧ (16) 

ਹੋਰ ਰੂਪ: 
ਅਗਲੀ - 
“ਤ੍ਰਿਸਨਾ ਅਹਿਨਿਸਿ ਅਗਲੀ ਹਉਮੈ ਰੋਗੁ ਵਿਕਾਰੁ । ? 

- ਸਿਰੀ ੧, ੧੭, ੨੨ (20) 
ਅਗਲੀਆਂ - 
“ਫਰੀਦਾ ਖਿੰਥੜਿ ਮੇਖਾ ਅਗਲੀਆ ਜਿੰਦੁ ਨ ਕਾਈ ਮੇਖ। ” 

- ਸਲੋ ਫਰ, ੪੭:੧ (1380) 
ਅਗਲੇ - 
“ਮਾਤ ਪਿਤਾ ਸਾਕ ਅਗਲੇ ਤਿਸੁ ਬਿਨੁ ਅਵਰੁ ਨ ਕੋਇ। ?” 

- ਸਿਰੀ ੫, ੮੯, ੧:੨ (49) 


ਅਗਲੇ - 
“ਸੁਖ ਥੋੜੇ ਦੁਖ ਅਗਲੇ ਦੂਖੇ ਦੂਖਿ ਵਿਹਾਇ। ” 


- ਮਾਰੂ ੧, ੧, ੨੨ (989) 
ਅਗਲੋ - 
“ਸਹਜੈ ਤੇ ਸੁਖੁ ਅਗਲੋ ਨਾ ਲਾਗੈ ਜਮ ਤੀਰੁ। ?” 
- ਸਿਰੀ ੧, ਅਸ ੭, ੧:੩ (57) 
(3) ਜ਼ਿਆਦਾ (ਤੁਉਨਟਟਿ) । (ਥੋੜੇ ਦੇ ਵਿਪ੍ਰੀਤ) 
“ਸਭਨਾ ਸਾਹਿਬੁ ਏਕੁ ਹੈ ਵੇਖੈ ਧੰਧੈ ਲਾਇ 
“ਕਿਸੈ ਥੋੜਾ ਕਿਸੈ ਅਗਲਾ ਖਾਲੀ ਕੋਈ ਨਾਹਿ। ”” 
- ਸਾਰ ੪, ਵਾਰ ੨ਸ, ੨, ੧:੩੧੪ (1238) 
“-ਰਿਜਕੁ ਉਪਾਇਓਨੁ ਅਗਲਾ ਠਾਂਢਿ ਪਈ ਸੰਸਾਰਿ। ? 
- ਸਾਰ ੪, ਵਾਰ ੩੬ਸ, ੫. ੨੨ (1251) 
(4) (ਸੰ.) ਸ਼੍ਰੇਸ਼ਟ, ਉਚਾ, ਵਡਾ 
“ਢਾਢੀ ਕਾ ਮਹਲੁ ਅਗਲਾ ਹਰਿ ਕੈ ਨਾਇ ਪਿਆਰਿ। ?” 
- ਗੂਜ ੩, ਵਾਰ ੧੮:੪ (516) 
(1) ਭਵਿਖ ਦੀ, ਅਗੋ' ਦੀ 
“ਹਰਿਨਾਮੈ ਕਾ ਹਮ ਲੇਖਾ ਲਿਖਿਆ ਸਭ ਜਮ ਕੀ ਅਗਲੀ ਕਾਣਿ ਗਈ। ” 
- ਵਡ ੪, ਵਾਰ ੧੭:੪ (593) 
“ਅਗਲੀ ਕਿਛੁ ਖਬਰਿ ਨ ਪਾਈ। ” 
- ਰਾਮ ੫, ੧੦, ੨੧ (885) 
(2) ਬਹੁਤ, ਵੇਖੋ “ਅਗਲਾ” (2) 
ਅਗਵਨ ---- ਟੰਟੇ, ਪੁਆੜੇ 
“ਇੜਾ ਪਿੰਗਲਾ ਸੁਖਮਨ ਬੰਦੇ ਏ ਅਗਵਨ ਕਤ ਜਾਹੀ। ” 
- ਗਉ ਕਬ, ੫੨, ੧:੨ (334) 


“ਜਾ ਕਉ ਤੁਮ ਭਏ ਸਮਰਥ ਅੰਗਾ। ” 





130 


- ਗਉਂ ੫, ੧੧੦, ੧:੧ (188) 
(2) ਅੰਗਾਂ ਨਾਲ 
“ਚੋਆ ਚੰਦਨੁ ਮਰਦਨ ਅੰਗਾ। ” 
- ਗਉ ਕਬ, ੧੧, ੩:੧ (325) 
(3) ਸਾਥ, ਅੰਗ 
“ਤੁਮਰੀ ਸੇਵਾ ਤੁਮਾਰੇ ਅੰਗਾ। ? 
- ਬਿਲਾ ੫, ੧੨੦, ੧":੩ (828) 
(4) (ਸੰ.) ਗਿਣਤੀ 
“ਬਾਸੁਦੇਵ ਨਿਰੰਜਨ ਦਾਤੇ ਬਰਨਿ ਨ ਸਾਕਉ ਗੁਣ ਅੰਗਾ। ”” 
- ਮਾਰੂ ੫, ਸੋਲਾ ੧੧, ੫:੩ (1082) 


“ਜਿਨਿ ਧਾਰੇ ਬਹੁ ਧਰਣਿ ਅਗਾਸ। ”” 
- ਗਉਂ ੫, ੯੫, ੨:੧ (184) 


(ਸੰ.) ਜੋ ਗਾਹਿਆ ਨਾ ਜਾ ਸਕੇ, ਅਗਾਧ, ਅਥਾਹ 
“ਮਹਾ ਅਗਾਹ ਅਗਨਿ ਕਾ ਸਾਗਰੁ । ” 
- ਆਸਾ ੫, ੨੬, ੨੧੧ (377) 
“ਤੁਮ ਹਰਿ ਸਰਵਰ ਅਤਿ ਅਗਾਹ ਹਮ ਲਹਿ ਨ ਸਕਹਿ ਅੰਤਮਾਤੀ। ? 
- ਧਨਾ ੪, ੫. ੨੯੧ (668) 


ਹੋਰ ਰੂਪ: 


ਅਗਾਹਾਂ - 
“ਗੁਰ ਪਰਸਾਦਿ ਰਵਿਆ ਘਟ ਅੰਤਰਿ ਤਿਤੁ ਘਟਿ ਮਤਿ ਅਗਾਹਾ ਹੇ। ? 
- ਮਾਰੂ ੩, ਸੋਲਾ ੧੨, ੧:੩ (1055) 
ਅਗਾਹਿ - 
“ਗੁਰ ਸਬਦੁ ਸੁਣਾਏ ਮਤਿ ਅਗਾਹਿ। ” 
- ਬਸੰ ੧, ੨, ੮:੨ (1188) 
ਅਗਾਹੀ - 
“ਆਦਿ ਅੰਤਿ ਪ੍ਰਭ ਅਗਮ ਅਗਾਹੀ। ” 
- ਮਾਰੂ ੫, ੧੯, ੪੪:੧੦ (1005) 
ਅਗਾਹੁ - 
“ਹਰਿ ਅਗਮ ਅਗਾਹੁ ਅਗਾਧਿ ਨਿਰਾਲਾ। ” 
- ਮਾਰੂ ੧, ੮, ੩:੧ (1027) 
(1) ਅਗੇ ਵਲ 
“ਜੇ ਇਕ ਵਿਖ ਅਗਾਹਾ ਭਰੇ ਤਾਂ ਦਸ ਵਿਖਾਂ ਪਿਛਾਹਾ ਜਾਇ। ” 
- ਸਾਰ ੪, ਵਾਰ ੨੩ਸ, ੪, ੨:੪ (1246) 
(2) ਅਥਾਹ = ਵੇਖੋ “ਅਗਾਹਾ? 
(ਸੰ.) (1) ਗੂੰਜ, ਪ੍ਰਤਿਧੁਨੀ 
“ਸਰਬ ਥਾਨ ਕੋ ਰਾਜਾ ਤਹ ਅਨਹਦ ਸਬਦ ਅਗਾਜਾ। ? 





131 


- ਸੋਰ ੫, ੫੧, ੪2੧੧੨ (621) 
(2) ਪ੍ਰਗਟ, ਜੋ ਗੁਝਾ ਨਹੀਂ 
“ਹਉ ਬਿਸਮ ਭਈ ਦੇਖਿ ਗੁਣਾ ਅਨਹਦ ਸਬਦ ਅਗਾਜਾ ਰਾਮ। ” 
- ਸੂਹੀ ੧, ਛੰਤ ੩, ੪੨ (765) 
ਹੋਰ ਰੂਪ: 
ਅਗਾਜਿ - (ਪੁਤਖ ਤੌਰ ਤੇ) (ਮਹਾਨ ਕੋਸ਼ ਇਥੇ “ਅਗਾਜਿ” ਦੇ ਅਰਥ “ਜੋ ਗ੍ਰਹਿਣ 
ਨਾ ਕੀਤਾ ਜਾ ਸਕੇ” ਕਰਦਾ ਹੈ) 
“ਤਤ ਧਰਿਓ ਮਸਤਕਿ ਹਥੁ ਸਹਜਿ। ਅਮਿਉ ਵੁਠਉ ਛਜਿ ਸੁਰਿ ਨਰ ਗਣ ਮੁਨਿ 
ਬੋਹਿਯ ਅਗਾਜਿ। ” 
- ਸਵ ੨, ੧:੪ (1391) 
ਅਗਾਜੇ - 
“ਅਨਹਦ ਵਾਜੇ ਸਬਦ ਅਗਾਜੇ ਨਿਤ ਨਿਤ ਜਿਸਹਿ ਵਧਾਈ। 
- ਰਾਮ ੫, ਛੰਤ ੧, ੪:੩ (924) 
(ਸੰ.) (1) ਜਿਸ ਦਾ ਥਹੁ ਨ ਪਾਇਆ ਜਾ ਸਕੇ, ਬਹੁਤ ਡੂੰਘਾ 
“ਅਗਮ ਅਗਾਧਿ ਪਾਰਬੂਹਮੁ ਸੋਇ। ” 
- ਗਉ ੫. ਸੁਖ ੭ਸ:੧ (271) 
“ਜਿਹ ਠਾਕੁਰ ਕਉ ਸੁਨਤ ਅਗਾਧਿ ਬੋਧਿ ਸੋ ਰਿਦੈ ਗੁਰਿ ਦਇਆ। ” 
- ਸੋਰ ੫, ੧੪, ੧੨ (612) 


ਹੋਰ ਰੂਪ: 


ਅਗਾਧਿਓ - 
“ਬਲਿਹਾਰੈ ਨਾਨਕ ਲਖ ਬੇਰਾ ਮੇਰੇ ਠਾਕੁਰ ਅਗਮ ਅਗਾਧਿਓ। ” 
- ਦੇਵ ੫, ੧੩, ੨੨ (531) 
ਅਗਾਧੇ - 
“ਨਾਮੁ ਦਾਨੁ ਦੀਜੈ ਨਾਨਕ ਕਉ ਤਿਸੁ ਪਰ੍ਭ ਅਗਮ ਅਗਾਧੇ ਜੀਉ । ”? 
- ਮਾਝ ੫, ੨੭, ੪੧੩ (102) 
ਅਗਾਧੋ - 
“ਹਰਿ ਹਰਿ ਅਗਮ ਅਗਾਧੋ। ”” 
- ਕਾਨ ੪, ੧੧, ੧":੨ (1297) 
(2) ਵਰਣਨ ਤੋ` ਬਾਹਰੀ 
“ਪ੍ਰਭ ਕੀ ਅਗਮ ਅਗਾਧਿ ਕਥਾ। ” 
- ਗੂਜ ੫, ੧੧, ੧":੧ (498) 
(3) ਬੇਅੰਤ 
“ਸੰਤਨ ਕੈ ਪਰਸਾਦਿ ਅਗਾਧਿ ਕੰਠੇ ਲਗਿ ਸੋਹਿਆ ਜੀਉ। ”” 
- ਸਿਰੀ ੫ ਛੰਤ ੩, ੪:੨ (81) 
(ਵਧੇਰੇ ਕਰਕੇ ਇਹ ਸ਼ਬਦ “ਅਗਾਧਿ ਬੋਧ '/ਅਗਾਧਿ ਬੋਧਿ” ਜਿਸ ਦੇ ਗਿਆਨ ਦਾ 
ਅੰਤ ਨਹੀ, ਸਮਾਸ ਰੂਪ ਵਿਚ ਜਾਂ “ਅਗਮ/ਅਗਮਿ ਅਗਾਧਿ” ਰੂਪ ਵਿਚ 
“ਪ੍ਰਮਾਤਮਾ” ਲਈ ਵਰਤਿਆ ਗਿਆ ਹੈ ।) 





132 


(ਸੰ.) ਅੱਗ ਦਾ ਭਖਦਾ ਅੰਗਾਰ ਭਾਵ ਆਤਮਕ ਗਿਆਨ, ਨਾਮ 
“ਕਛੂਆ ਕਹੈ ਅੰਗਾਰ ਭਿ ਲੋਰਉ ਲੂਕੀ ਸਬਦੁ ਸੁਨਾਇਆ। ” 
੍‌੍ ੍‌੍ - ਆਸਾ ਕਬ ੬, ੪:੨ (477) 
ਹੋਰ ਰੂਪ: 
ਅੰਗਾਰਾ - 
“ਹੇੜਾ ਜਲੈ ਮਜੀਠ ਜਿਉ ਉਪਰਿ ਅੰਗਾਰਾ। ”” 
- ਸਲੋ ਫਰ, ੨੨੦੨ (1379) 
ਅੰਗਿਆਰੁ - 
“ਜਲਿ ਜਲਿ ਰੋਵੈ ਬਪੁੜੀ ਝੜਿ ਝੜਿ ਪਵਹਿ ਅੰਗਿਆਰੁ। ” 
- ਆਸਾ ੧, ਵਾਰ ੬ਸ, ੧, ੨:੩ (466) 
ਅੰਗਿਆਰ - 
“ਮਾਇਆ ਤਪਤਿ ਬੁਝਿਆ ਅੰਗਿਆਰ। ”? 
- ਗਉਂ ਕਬ, ੪੦, ੩:੧ (331) 


(1) ਸਹਾਈ, ਪੱਖ ਕਰਨ ਵਾਲਾ 
“ਤਾ ਕਉ ਕੋਇ ਨ ਪਹੁਚਨਹਾਰਾ ਜਾ ਕੈ ਅੰਗਿ ਗੁਸਾਈ। ”? 

- ਧਨਾ ੪, ੩੩, ੨੯੯ (679) 
(2) ਸਰੀਰ, ਵੇਖੋ “ਅੰਗ? (4) 


“ਦੁਬਿਧਾ ਲਾਗੇ ਪਚਿ ਮੁਏ ਅੰਤਰਿ ਤ੍ਰਿਸਨਾ ਅਗਿ। ? 


- ਸਿਰੀ ੧, ੧੪, ੨੨ (19) 


“ਅਗੀ ਸੇਤੀ ਜਾਲੀਆ ਭਸਮ ਸੇਤੀ ਰਲਿ ਜਾਉ।” 
- ਸਿਰੀ ੧, ੨, ੨:੨ (14) 
ਅਗੇ - 
“ਰਾਮ ਨਾਮ ਕੀ ਉਪਮਾ ਦੇਖਹੁ ਹਰਿ ਸੰਤਹੁ 
ਜੋ ਭਗਤ ਜਨਾ ਕੀ ਪਤਿ ਰਾਖੈ ਵਿਚ ਕਲਿਜੁਗ ਅਗੇ । ? 
- ਸਾਰ ੪, ੧੩, ੨:੧ (1202) 


ਅਗਿਆਨ --- (ਸੰ.) ਨਾ ਜਾਣਨ ਦੀ ਸਥਿਤੀ, ਅਣਜਾਣਪੁਣਾ, ਬੇਸਮਝੀ 

“ਅਗਿਆਨ ਮਤੀ ਅੰਧੇਰੁ ਹੈ ਬਿਨੁ ਪਿਰ ਦੇਖੇ ਭੁਖ ਨ ਜਾਇ। ”? 

- ਸਿਰੀ ੩, ੬੧, ੩:੨ (38) 
“ਅੰਤਰਿ ਅਗਿਆਨ ਦੁਖੁ ਭਰਮ ਹੈ ਵਿਚਿ ਪੜਦਾ ਦੂਰਿ ਪਈਆਸਿ। ” 

- ਸਿਰੀ ੪, ੬੭, ੩੨ (40) 
“ਅਗਿਆਨ ਬਿਨਾਸਨ ਤਮ ਹਰਣ ਊਚੇ ਅਗਮ ਅਮਾਉ। ” 

- ਮਾਝ ੫, ਦਿਨ ੪:੭ (137) 
“ਅਗਿਆਨ ਅੰਧੇਰਾ ਮਿਟਿ ਗਇਆ ਗੁਰ ਗਿਆਨ ਦੀਪਾਇਓ। ” 

- ਗਉ ੫, ਅਸ ੧੪, ੨੧ (241) 





133 


ਹੋਰ ਰੂਪ: 
ਅਗਿਆਨਾਂ - 
“ਗੁਰ ਪਰਸਾਦਿ ਮਿਟਿਓ ਅਗਿਆਨਾ ਪ੍ਰਗਟ ਭਏ ਸਭ ਠਾਈ। ” 
- ਸੋਰ ੫, ੮, ੨੧ (610) 
ਅਗਿਆਨਿ - 
“ਨਾਨਕ ਮ੍ਰਿਗ ਅਗਿਆਨਿ ਬਿਨਸੇ ਨਹ ਮਿਟੈ ਆਵਣੁ ਜਾਇਣੁ । ” 
- ਆਸਾ ੫, ਛੰਤ ੧੧, ੨:੬ (460) 
ਅਗਿਆਨੁ - 
“ਗੁਰ ਗਿਆਨੁ ਪ੍ਚੰਡੁ ਬਲਾਇਆ ਅਗਿਆਨੁ ਅੰਧੇਰਾ ਜਾਇ। ” 
- ਸਿਰੀ ੩, ੪੦, ੨:੩ (29) 


(2) ਅਗਿਆਨੀ, ਗਿਆਨਹੀਣ, ਬੇਸਮਝ 
“ਮੂਰਖ ਮੁਗਧ ਅਗਿਆਨ ਅਵੀਚਾਰੀ। ” 


- ਆਸਾ ੫, ੬੯, ੨੧ (388) 
“ਹਮ ਅਗਿਆਨ ਅਲਪ ਮਤਿ ਥੋਰੀ ਤੁਮ ਆਪਨ ਬਿਰਦੁ ਰਖਾਵਹੁ । ” 

- ਧੰਨਾ ੫, ੧੨, ੨੨ (674) 
“ਰਚੰਤਿ ਮੂੜ ਅਗਿਆਨ ਅੰਧਹ ਨਾਨਕ ਸੁਪਨ ਮਨੋਰਥ ਮਾਇਆ। ” 

- ਜੈਤ ੫, ਵਾਰ ੮ਸ, ੫, ੧:੨ (707) 

ਹੋਰ ਰੂਪ: 
ਅਗਿਆਨਥ - (ਹੇ ਅਗਿਆਨੀ) 
“ਪ੍ਰਾਨ ਸੁਖ ਦਾਤਾ ਜੀਅ ਸੁਖਦਾਤਾ ਤੁਮ ਕਾਹੇ ਬਿਸਾਰਿਓ ਅਗਿਆਨਥ। ”” 

- ਮਾਰੂ ੫. ੧੦, ੧:੧ (1001) 
ਅਗਿਆਨਾ 


“ਹਰਿ ਗੁਨ ਕਾਹਿ ਨ ਗਾਵਹੀ ਮੁਰਖ ਅਗਿਆਨਾ। ” 
- ਤਿਲੰ ੯, ੧, ੧:੧ (726) 

ਅਗਿਆਨਿ - 
“ਮਨਮੁਖ ਅਗਿਆਨਿ ਕੁਮਾਰਗਿ ਪਾਏ। ” 

- ਗਉਂ ੩, ਅਸ ੪, ੩:੧ (231) 
ਅਗਿਆਨੁ - 
“ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਿਖੁ ਸੰਚੈ ਅੰਧੁ ਅਗਿਆਨੁ । ? 

- ਸਿਰੀ ੫, ਪਹ ੪, ੩੧ (77) 


(ਸੰ.) (1) ਗਿਆਨ ਵਿਹੂਣਾ, ਬੇਸਮਝ 
“ਦੂਜੈ ਭਾਇ ਅਗਿਆਨੀ ਪੂਜਦੇ ਦਰਗਹ ਮਿਲੈ ਸਜਾਇ। ” 

- ਸਿਰੀ ੪, ਵਾਰ ੧੩ਸ, ੩, ੨:੨ (88) 
“ਅਗਿਆਨੀ ਅੰਧਾ ਮਗੁ ਨ ਜਾਣੈ ਫਿਰਿ ਫਿਰਿ ਆਵਣ ਜਾਵਣਿਆ। ”? 

- ਮਾਝ ੩, ਅਸ ੨, ੫:੩ (110) 

(2) ਅਚਾਨਕ, ਗਿਆਨ ਤੋ ਬਿਨਾ, ਅਚਨਚੇਤ 
(ਇਹ ਅਰਥ ਕੇਵਲ “ਮਹਾਨ ਕੋਸ਼” ਦੇ ਹਨ ਬਾਕੀ ਵਿਦਵਾਨ ਇਸ ਦੇ ਅਰਥ “ਹੇ 
ਅਗਿਆਨੀ” ਕਰਦੇ ਹਨ) 





134 


“ਬਿਨਸੈ ਕਾਚੀ ਦੇਹ ਅਗਿਆਨੀ। ”? 
- ਸੋਰ ੫, ੨੨, ੧੧੨ (615) 


ਸਹਾਇਕ, ਵੇਖੋ “ਅੰਗ? (1) 
“ਹਮ ਮੈਲੁ ਭਰੇ ਦੁਹਚਾਰੀਆ ਹਰਿ ਰਾਖਹੁ ਅੰਗੀ ਅੰਡੁ। ? 
- ਸੂਹੀ ੪, ੩, ੩:੧ (732) 


ਅੰਗੀਕਾਰ/ਅੰਗੀਕਾਰੁ _ (ਸੰ.) ਪੱਖ, ਸਹਾਇਤਾ, ਸਾਥ 

“ਅਅੰਗੀਕਾਰ ਕੀਆ ਪ੍ਰਭਿ ਅਪਨੈ ਬੈਰੀ ਸਗਲੇ ਸਾਧੇ। ? 

- ਰਾਮ ੫. ੫. ੧:੧ (884) 
“ਭਗਤਾ ਕਾ ਅੰਗੀਕਾਰੁ ਕਰਦਾ ਆਇਆ। ? 

- ਭੈਰ ੩, ੨, ੧੩:੩ (1155) 

(2) ਸਵੀਕਾਰ/ਕਬੂਲ ਕੀਤਾ, ਲੜ ਲਾਇਆ, ਪਲਾ ਫੜਾਇਆ 
“ਹਰਿ ਅੰਗੀਕਾਰੁ ਕਰਹੁ ਪਰ੍ਭ ਸੁਆਮੀ ਹਮ ਪਰੇ ਭਾਗਿ ਤੁਮ ਪਾਖਾ। ” 

- ਜੈਤ ੪, ੨, ੩੨ (696) 


ਅੰਗੀਕ੍ਰਿਤੁ --- ਪੱਖ, ਸਹਾਇਤਾ, ਪਰਵਾਨਗੀ 
“ਪ੍ਰਭਿ ਦੀਨ ਦਇਆਲਿ ਕੀਓ ਅੰਗੀਕ੍ਰਿਤ ਮਨਿ ਹਰਿ ਹਰਿ ਨਾਮੁ ਜਪੇਨ। ” 
- ਕਾਨ ੪, ੨, ੧੨ (1294) 


(1) ਸਰੀਰ ਦਾ ਅੰਗੁ - ਵੇਖੋ “ਅੰਗ? (3) 
(2) ਸਰੀਰ - ਵੇਖੋ “ਅੰਗ” (4) 
(3) ਸਹਾਈ, ਪੱਖ ਕਰਨ ਵਾਲਾ, ਸਹਾਇਤਾ ਕਰਨ ਵਾਲਾ 
“ਜਾ ਕਾ ਅੰਗੁ ਦਇਆਲ ਪਭ ਤਾ ਕੇ ਸਭ ਦਾਸ । ? 
- ਬਿਲਾ ੫, ੩੦, ੨੧ (808) 
(4) ਸਹਾਰਾ 
“ਜਿਸ ਨੋ ਤੇਰਾ ਅੰਗੁ ਸੁ ਨਿਰਮਲੀ ਹੂੰ ਨਿਰਮਲਾ । ”? 
ਹੁ - ਰਾਮ ੫, ਵਾਰ ੮:੩ (961) 
ਅੰਗੁਸਟ ---- (ਸੰ.) ਅੰਗੂਠਾ 
“ਕੁਬਿਜਾ ਉਧਰੀ ਅੰਗੁਸਟ ਧਾਰ। ? 
- ਬਸੰ ੫, ਅਸ ੧, ੩੨ (1192) 
ਅੰਗੁਰੀਆ --- (ਸੰ.) ਉੱਗਲੀ 
“ਗਰਤ ਪਰਤ ਗਹਿ ਲੇਹੁ ਅੰਗੁਰੀਆ। ”? 
- ਗਉ ੫, ੧੧੫", ੧%:੨ (203) 
ਵੇਖੋ “ਅੰਗੁਰੀਆ”, ਉੱਗਲੀ 
“ਤੈ ਸਤ ਅੰਗੁਲ ਵਾਈ ਕਹੀਐ ਤਿਸੁ ਕਹੁ ਕਵਨੁ ਅਧਾਰੋ । ?” 
- ਰਾਮ ੧, ਸਿਗੋ ੫੮:੨ (944) 


(1) (ਸੰ.) ਕੋਮਲ, ਅੰਗੂਰ 
““ਚੰਚਲੁ ਚੀਤੁ ਨ ਰਹਈ ਠਾਇ। ਚੋਰੀ ਮਿਰਗੁ ਅੰਗੂਰੀ ਖਾਇ। ” 





135 


- ਰਾਮ ੧, ਓਅੰ ੨੩:੧੨ (932) 


“ਆਗੈ ਦੇਖਉ ਡਉ ਜਲੈ ਪਾਛੈ ਹਰਿਓ ਅੰਗੂਰੁ । ” 


- ਸਿਰੀ ੧, ੧੬, ੨:੧ (20) 
(2) ਸਜਰਾ ਉਗਿਆ ਘਾਹ, ਕੋਮਲ ਘਾਹ (ਨਿਰੁਕਤ) 
“ਹਰੀ ਅੰਗੂਰੀ ਗਦਹਾ ਚਰੈ। ” 
- ਗਉਂ ਕਬ, ੧੪, ੧:੧ (326) 
(ਸੰ.) (1) ਅਗੇ, ਉਹ ਸਥਾਨ ਜੋ ਅਗੇ ਆਉਣਾ ਹੈ ਭਾਵ ਪਰਲੋਕ 
“ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ। ? 
- ਜਪੁ ੨੧:੧੮ (5) 
(2) ਸਾਹਮਣੇ, ਅਗੇ, ਹਜੂਰ 
“ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ । ? 
- ਜਪੁ ੪:੩ (2) 
“ਜਾ ਪਿਰੁ ਜਾਣੈ ਆਪਣਾ ਤਨੁ ਮਨੁ ਅਗੈ ਧਰੇਇ। ”” 
- ਸਿਰੀ ੩, ੪੭, ੧:੧ (31) 
(3) ਅਗੋ' 
“ਅਗੈ ਓਹੁ ਅਗੰਮੁ ਹੈ ਵਾਹੇਦੜ੍ਹ ਜਾਣੁ । 
- ਮਾਝ ੧, ਵਾਰ ੨੨ਸ, ੨, ੨੧੭ (148) 
“ਅਗੈ ਸੰਗਤੀ ਕੁੜਮੀ ਵੇਮੁਖ ਰਲਣਾ ਨ ਮਿਲੈ 
ਤਾ ਵਹੁਟੀ ਭਤੀਜ) ਫਿਰਿ ਆਣਿ ਘਰਿ ਪਾਇਆ। ”” 
- ਗਉ ੪, ਵਾਰ ੧੨ਸ, ੪, ੧:੫ (306) 
(4) ਅਗੈ, ਅਗਾੜੀ 
“ਤ੍ਰੇਤੈ ਰਥੁ ਜਤੈ ਕਾ ਜੋਰੁ ਅਗੈ ਰਥਵਾਹੁ । ? 
- ਆਸਾ ੧, ਵਾਰ ੧੩ਸ, ੧, ੧:੪ (470) 
(1) ਅਗੜ (ਪਿਛੜ), ਅਗੇ 
“ਲਕੀ ਕਾਸੇ ਹਥੀ ਫੁੰਮਣ ਅਗੋ ਪਿਛੀ ਜਾਹੀ। ”” 
- ਮਾਝ ੧, ਵਾਰ ੨੬ਸ, ੧, ੧੬ (149) 
(2) (ਸੰ.) ਪਹਿਲੋ' 
“ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ। ” 
- ਆਸਾ ੧, ਅਸ ੧੧, ੫:੧ (417) 
(1) (ਸੰ.) ਉਹਲੇ 
“ਕਬਹੁ ਨ ਹੋਵਹੁ ਦ੍ਰਿਸਟਿ ਅਗੋਚਰ ਜੀਅ ਕੈ ਸੰਗਿ ਬਸੇ। ? 
- ਬਿਲਾ ੫, ੧੦੯, ੧":੨ (826) 
(2) (ਸੰ.) ਇੰਦਰੀਆਂ ਤੋ' ਨਾ ਲਖਿਆ ਜਾਣ ਵਾਲਾ, ਜੋ ਇੰਦੀਆਂ ਦਾ ਵਿਸ਼ਾ ਨਹੀਂ, 
| 
“ਅਗਮ ਅਗੋਚਰ ਪ੍ਰਭ ਅਬਿਨਾਸੀ ਪੂਰੇ ਗੁਰ ਤੇ ਜਾਤੇ। ” 
- ਗਉ ੫, ੧੨੮", ੨੨ (207) 





136 


ਹੋਰ ਰੂਪ: 
ਅਗੋਚਰਾ - 
“ਸਰਣਿ ਸਮਰਥ ਅਕਥ ਅਗੋਚਰਾ ਪਤਿਤ ਉਧਾਰਣ ਨਾਮੁ ਤੇਰਾ। ”” 
- ਧਨਾ ੫, ੫੪, ੨੧ (683) 
“ਅਗਮ ਅਗੋਚਰਾ ਤੇਰਾ ਅੰਤੁ ਨ ਪਾਇਆ। ”” (ਸੰਬੋਧਨ) 
- ਰਾਮ ੩, ਅਨੰ ੧੨੨ (918) 
ਅਗੋਚਰੁ - 
“ਗੁਰੁ ਅਗੋਚਰੁ ਨਿਰਮਲਾ ਗੁਰ ਜੇਵਡੁ ਅਵਰੁ ਨ ਕੋਇ। ”” 
- ਸਿਰੀ ੫, ੯੯, ੨੧੨ (52) 
“ਗੁਰਮੁਖਿ ਅਗਮ ਅਗੋਚਰੁ ਧਿਆਇਆ ਹਉ ਬਲਿ ਬਲਿ ਸਤਿਗੁਰ ਸਤਿ 
ਪੁਰਖਈਆ। ” 
- ਬਿਲਾ ੪, ਅਸ ੩, ੧:੧ (834) 
ਅਗੋਚਰੋ - (ਉਤਮ, ਇਲਾਹੀ) 
“ਉਦਮੁ ਅਗਮੁ ਅਗੋਚਰੋ ਚਰਨ ਕਮਲ ਨਮਸਕਾਰ। ” 
- ਰਾਮ ੫. ਰੁਤੀ ੨, ੧ਸ:੧ (927) 


“ਅਅਗੋਦੇ ਸਤਭਾਉ ਨ ਦਿਚੈ ਪਿਛੋਦੇ ਆਖਿਆ ਕੰਮਿ ਨ ਆਵੈ । ” 
- ਗਉ ੪, ਵਾਰ ੧੧ਸ, ੪, ੧:੧ (305) 
-- (ਸੰ. - ਮੋਹਰੀ, ਆਗੂ) ਅਗੇ, ਮੋਹਰੀ 
““ਪਾਛੰ ਕਰੋਤਿ ਅਗੂਣੀਵਹ ਨਿਰਾਸ ਆਸ ਪੂਰਨਹ। ” 
- ਸਸ ੫, ੨੦੧੧ (1355) 
ਅਗੇ, ਸਾਹਮਣੇ 
“ਦਾੜਾ ਅਗ੍ਰੇ ਪ੍ਰਿਥਮਿ ਧਰਾਇਣ। ” 
- ਮਾਰੂ ੫, ਸੋਲਾ ੧੧, ੩:੨ (1082) 
ਅਗ੍ਰਾਨਣੋ _--- (ਅਗਿਆਨਣੋ) ਅਗਿਆਨੀ, ਬੇਸਮਝ 
“ਮਜਾ ਰੁਧਿਰ ਦੂਗੰਧਾ ਨਾਨਕ ਅਥਿ ਗਰਬੇਣ ਅਗ੍ਹਾਨਣੋਂ । ” 
- ਗਾਥਾ ੫, ੧੨ (1360) 


“ਦਿਤੈ ਕਿਤੈ ਨ ਸੰਤੋਖੀਅਨਿ ਅੰਤਰਿ ਡ਼ਿਸਨਾ ਬਹੁਤੁ ਅਗ੍ਹਾਨੁ ਅੰਧਾਰੁ । ” 
- ਬਿਹਾ ੪, ਵਾਰ ੨ਸ, ੩, ੧੮ (549) 


ਹੋਰ ਰੂਪ: 


ਅਗ੍ਰਾਨ - 
“ਜਾ ਕੀ ਦਿਸਟਿ ਅੰਮ੍ਰਿਤ ਧਾਰ ਕਾਲੂਖ ਖਨਿ ਉਤਾਰ 
ਤਿਮਰ ਅਗ੍ਰਾਨ ਜਾਹਿ ਦਰਸ ਦੁਆਰ। ” 
- ਸਵ ੨, ੨:੧ (1391) 





137 


“ਚਾਰੇ ਕਿਲਵਿਖ ਉਨਿ ਅਘ ਕੀਏ ਹੋਆ ਅਸੁਰ ਸੰਘਾਰੁ । ? 
- ਸਿਰੀ ੫, ਅਸ ੨੬, ੪੨ (70) 
“ਸੰਤ ਕੀ ਧੂਰਿ ਮਿਟੇ ਅਘ ਕੋਟ। ” 
- ਗਉ ੫. ੧੧੫, ੧:੧ (189) 
ਹੋਰ ਰੂਪ: 
ਅਘਾ - (ਬਹੁ ਵਚਨ) 
“ਕੋਟਿ ਅਘਾ ਸਭਿ ਨਾਸ ਹੋਹਿ ਸਿਮਰਤ ਹਰਿ ਨਾਉ। ?” 
- ਜੈਤ ੫, ਵਾਰ ੫:੧ (707) 
ਅਘਈਹੈ _--- ਰਜੇਗਾ, ਭਰੇਗਾ 
“ਸਾਰੋ ਦਿਨੁ ਡੋਲਤ ਬਨ ਮਹੀਆ ਅਜਹੁ ਨ ਪੇਟ ਅਘਈਹੈ। ” 
- ਗੂਜ ਕਬ, ੧, ੨:੧ (524) 


- ਸਿਰੀ ੫, ੯੦, ੪:੧ (50) 


(ਸੰ.) ਸਰੀਰ ਰਹਿਤ 
“ਘਟ ਮਹਿ ਖੇਲੈ ਅਘਟ ਅਪਾਰ। ” 
- ਗਉ ਕਬ, ਥਿਤੀ ੨:੨ (343) 


“ਗੁਰ ਅਮਰ ਗੁਰੂ - ਸਤਿ ਕਲਿਜੁਗਿ ਰਾਖੀ ਪਤਿ ਅਘਨ ਦੇਖਤ ਗਤੁ ਚਰਨ ਕਵਲ 
ਜਾਸ। 

- ਸਵ ੪, ਨਲ ੪:੪ (1399) 
ਹੋਰ ਰੂਪ: 
ਅਘੰਨ - 
“ਗੁਰਿ ਕੀਨੀ ਕ੍ਰਿਪਾ ਹਰਿ ਨਾਮੁ ਦੀਅਉ ਜਿਸੁ ਦੇਖਿ ਚਰੰਨ ਅਘੰਨ ਹਰੂਹਉ। ” 

- ਸਵ ੪, ਨਲ ੧੧:੨ (1400) 


ਅਘਨਾਂ - 
- ਸਮੁ ੫, ੪":੪ (1388) 


(ਸੰ.) ਪਾਪਾਂ ਦੇ ਨਾਸ ਕਰਨ ਵਾਲਾ 
“ਹੇ ਅਚੁਤ ਹੇ ਪਾਰਬੂਹਮ ਅਬਿਨਾਸੀ ਅਘਨਾਸ। ” 
- ਗਉਂ ੫, ਬਾਅ ੫੫:੧ (1261) 
ਹੋਰ ਰੂਪ: 
ਅਘਨਾਸਨ - (ਸੰ.) 
“ਸਿਮਰੰਤਿ ਸੰਤ ਸਰਬਤ ਰਮਣੰ ਨਾਨਕ ਅਘਨਾਸਨ ਜਗਦੀਸੁਰਹ। ”” 
- ਜੈਤ ੫, ਵਾਰ ੧ਸ, ੫, ੧:੨ (705) 





138 


- ਰਾਮ ੧, ਸਿਗੋ ੨੭੨ (941) 


“ਅਘੜੋ ਘੜਾਵੈ ਸਬਦੁ ਪਾਵੈ ਅਪਿਉ ਹਰਿਰਸ ਪੀਤਿਆ। ” 
- ਵਡ ੪, ਘੋੜੀ ੧, ੩:੪ (575) 
(ਸੰ.) (1) ੜ੍ਰਿਪਤ, ਪੂਰੀ ਤਰ੍ਹਾਂ ਰਜੇ ਹੋਏ 
“'ੜਿਪਤਿ ਅਘਾਇ ਰਹਿਆ ਹੈ ਸੰਤਹੁ ਗੁਰਿ ਅਨਭਉ ਪੁਰਖੁ ਦਿਖਾਰਿਆ ਜੀਉ। ”” 
- ਮਾਝ ੫, ੧੦, ੨੩ (97) 
“ਜਿਸ ਕੈ ਦੀਐ ਰਹੈ ਅਘਾਇ। ” 
- ਗਉ ੫. ਸੁਖ ੧੪, ੧:੩ (281) 
ਹੋਰ ਰੂਪ: 
ਅਘਾਇਣ - 
“ਗਹਿ ਕੰਠਿ ਲਾਏ ਗੁਰਿ ਮਿਲਾਇ ਗੋਵਿੰਦ ਜਪਤ ਅਘਾਇਣ। ” 
- ਆਸਾ ੫, ਛੰਤ ੧੨, ੩੯੫ (460) 


ਅਘਾਈਨ - 
“ਤੁਮਰੀ ਕ੍ਰਿਪਾ ਤੇ ਡਿਪਤਿ ਅਘਾਈ7। ” 


- ਆਸਾ ੫, ੬੦, ੧੨ (386) 
ਅਘਾਈ - 
“ਭੋਜਨ ਪੂਰਨ ਰਹੇ ਅਘਾਈ। ”” 
- ਆਸਾ ੫. ੭੯, ੧੨ (390) 
ਅਘਾਏ - 
“ਨਾਮੁ ਨਿਧਾਨੁ ਸਤਗੁਰੂ ਦਿਖਾਲਿਆ ਹਰਿਰਸੁ ਪੀਆ ਅਘਾਏ। ” (ਰਜੇ ਹੋਏ) 
- ਸਿਰੀ ੩, ੪੧, ੩:੩ (29) 
“ਮਿਹਰਵਾਨ ਕਿਰਪਾਲ ਦਇਆਲਾ ਸਗਲੇ ਤ੍ਰਿਪਤਿ ਅਘਾਏ ਜੀਉ। ” 
- ਮਾਝ ੫, ੩੦, ੩:੩ (103) 
ਅਘਾਹੀ - 
“ਸਤਿਗੁਰੁ ਜਿਨੀ ਧਿਆਇਆ ਸੇ ਤ੍ਰਿਪਤਿ ਅਘਾਹੀ। ” 
- ਸਿਰੀ ੪, ਵਾਰ ੧੪:੨ (88) 
ਅਘਾਣੈ - 
“ਜਨ ਚਾਖਿ ਅਘਾਣੇ ਹਰਿ ਹਰਿ ਅੰਮ੍ਰਿਤ ਮੀਠਾ ਰਾਮ। ” 
- ਵਡ ੫. ਛੰਤ ੨, ੩:੨ (577) 
ਅਘਾਨਾਂ - 
“ਤਿਨ ਕੈ ਸੰਗਿ ਸਦਾ ਸੁਖੁ ਪਾਇਆ ਹਰਿਰਸ ਨਾਨਕ ਤ੍ਰਿਪਤਿ ਅਘਾਨਾ ਜੀਉ। ”? 
- ਮਾਝ ੫, ੨੦, ੪੧੩ (100) 
ਅਘਾਨਿਆ - 
“ਹਰਿਨਾਮੁ ਸਿਮਰਤ ਮਿਟੇ ਕਿਲਬਿਖ ਬੁਝੀ ਤਪਤਿ ਅਘਾਨਿਆ। ”” 





139 


- ਜੈਤ ੫, ਛੰਤ ੨, ੪:੩ (705) 
ਅਘਾਨੇ - 
“ਬੁਝਿ ਗਈ ਤ੍ਰਿਸਨਾ ਹਰਿ ਜਸਹਿ ਅਘਾਨੇ। ”” 
- ਆਸਾ ੫, ੯੨, ੧੪੩ (393) 
ਅਘਾਵਹਿ - 
“ਆਠ ਪਹਰ ਰਸਨਾ ਗੁਨ ਗਾਂਵੈ ਜਸੁ ਪੁਰਿ ਅਘਾਵਹਿ ਸਮਰਥ ਕਾਨ। ? 
੍‌੍ ਡੀ ੪. 33. 385 (716) 
ਅਘਾਵਣਿਆ - 
“ਜਿਨ ਪੀਆ ਸੇਈ ਤ੍ਰਿਪਤਾਸੇ ਸਚੇ ਸਚਿ ਅਘਾਵਣਿਆ। ” 
- ਮਾਝ ੫, ਅਸ ੩੫, ੪:੩ (130) 
ਅਘਾਵਨ - 
“ਅੰਮਿ੍‌ਤ ਨਾਮੁ ਪ੍ਰਿਅ ਪੀਤਿ ਮਨੋਹਰ ਇਹੈ ਅਘਾਵਨ ਪਾਨ ਕਉ। ?” 
- ਸਾਰ ੫, ੨੦, ੧:੧ (1208) 


ਅਘਾਵਨੁ - 
“ਤ੍ਰਿਿਤਿ ਅਘਾਵਨੁ ਹਰਿ ਕੈ ਦਰਸਨਿ। ” 


“ਜਿਸੁ ਤੂੰ ਦੇਹਿ ਸੁ ਤ੍ਰਿਪਤਿ ਅਘਾਵੈ ਸੋਈ ਭਗਤੁ ਤੁਮਾਰਾ ਜੀਉ।” 
- ਮਾਝ ੫, ੯, ੨੩ (97) 


- ਗਉਂ ੫, ੮੬, ੧:੪ (181) 


2. ਰਜਵਾਂ, ਬਹੁਤ 
“ਅੰਤਰਿ ਕਮਲ ਪ੍ਰਗਾਸਿਆ ਅੰਮ੍ਰਿਤੁ ਭਰਿਆ ਅਘਾਇ। ”” 

- ਸਿਰੀ ੧, ੨੦, ੪੧੨ (22) 
3. ਸੰਤੁਸ਼ਟ, ਸੰਤੋਖ ਵਿਚ 
“ਜਗਤੁ ਉਧਾਰਨੁ ਸੰਤ ਤੁਮਾਰੇ ਦਰਸਨੁ ਪੇਖਤ ਰਹੇ ਅਘਾਇ। ” 

- ਆਸਾ ੫, ੯, ੨੨ (373) 
“ਨਾਮ ਰੰਗਿ ਜਨ ਰਹੇ ਅਘਾਇ। ”? 


- ਗੋਂਡ ੫, ੫, ੪:੩ (863) 


ਹੋਰ ਰੂਪ: 
ਅਘਾਇਆ - (ਸੰਤੋਖ ਆਇਆ) 
“ਹਰਿਰਸੁ ਚਾਖਿ ਸਦਾ ਮਨੁ ਤ੍ਰਿਪਿਤਿਆ ਗੁਣ ਗਾਵੈ ਗੁਣੀ ਅਘਾਇਆ। ” 
- ਸੋਰ ੩, ੭, ੩੨ (602) 


ਅਘਾਈ - 
“ਸੇਵਕ ਕਉ ਤੁਮ ਸੇਵਾ ਦੀਨੀ ਦਰਸਨੁ ਦੇਖਿ ਅਘਾਈ। ” 
- ਸੋਰ ੫, ੮, ੨:੨ (610) 
ਅਘਾਈ ---- (1) ਤ੍ਰਿਪਤ ਹੋਈ - ਵੇਖੋ “ਅਘਾਇ?” (1) 

(2) ਸੰਤੋਖ/ਸੰਤੁਸ਼ਟਤਾ ਆਈ - ਵੇਖੋ “ਅਘਾਇ? (3) 
(3) ਪੂਰੀ ਹੋਈ/ਭਾਵ ਸਫਲ ਹੋਈ 
“ਜਉ ਮਿਲੈ ਤਾ ਘਾਲ ਅਘਾਈ। ” 

- ਸੋਰ ਕਬ, ੬, ੧:੨ (655) 





140 


ਅਘੁਲੀਐ --- ਛੁਟਕਾਰਾ ਪਾਈਐ, ਮੁਕਤ ਹੋਈਐ 
“ਤਿਨ ਕੀ ਧੂੜਿ ਅਘੁਲੀਐ ਸੰਗਤਿ ਮੇਲਿ ਮਿਲਾਉ। ” 
- ਰਾਮ ੧, ਓਅੰ ੩੧:੪ (933) 
(ਕੇਵਲ “ਨਿਰੁਕਤ” ਵਿਚ ਇਸ ਦੇ ਅਰਥ “ ਇਸ਼ਨਾਨ ਕਰਾਂ” ਕੀਤੇ ਹਨ। ) 
ਹੋਰ ਰੂਪ: 
ਅਘੁਲੈ - 
“ਨਾਨਕ ਸਚਿ ਨਾਮਿ ਨਿਸਤਾਰਾ ਕੋ ਗੁਰ ਪਰਸਾਦਿ ਅਘੁਲੈ । ” 
- ਪੁਭਾ ੧, ੪, ੮੧੨ (1344) 


“ਹਭੇ ਟੋਲ ਸੁਹਾਵਣੇ ਸਹੁ ਬੈਠਾ ਅੰਡਣੁ ਮਲਿ। ” 
- ਮਾਰੂ ੫. ਵਾਰ ੩ਸ, ੫, ੨:੧ (1095) 
ਅੰਛਨੜੇ - 
“ਸਾ ਧਨ ਛੁਟੀ ਮੁਠੀ ਝੂਠਿ ਵਿਧਣੀਆ ਮਿਰਤਕੜਾ ਅੰਡਨੜੇ ਬਾਰੇ । ” 
- ਵਡ ੧, ਅਲਾ ੩, ੫:੨ (580) 


(ਸੰ.) ਪੱਖ, ਸਾਥ, ਸੰਗ 
“ਹਮ ਮੈਲੂ ਭਰੇ ਦੁਹਚਾਰੀਆ ਹਰਿ ਰਾਖਹੁ ਅੰਗੀ ਅੰਡੁ । ” 

- ਸੂਹੀ ੪, ੩, ੨੨੧ (732) 
ਅੰ: ਆ ਦੁਆਰਾ ਮੁਹਾਰਨੀ ਪੜਾਉਨ ਲਗਿਆਂ ਸੰਗੀਤਕ ਲੈ ਲਈ “ਅਯੋ ਅੰਬੈ ? 
ਅਰਥਾਤ “ਆ ਈ ਉ ਓ ਅੰ ਅ:? ਉਚਾਰਨ ਕੀਤਾ ਜਾਂਦਾ ਸੀ 
“ਅਯੋ ਅੰਬੈ ਸਭੁ ਜਗੁ ਆਇਆ ਕਾਖੈ ਅੰਬੈ ਕਾਲੁ ਭਇਆ। ”? 

- ਆਸਾ ੩, ਪਟੀ ੧੧ (434) 


“ਜੋ ਨਰ ਪੀਰਿ ਨਿਵਾਜਿਆ ਤਿਨਾ ਅੰਚ ਨ ਲਾਗ। ”? 
- ਰਾਮ ੫, ਵਾਰ ੨੧ਸ, ੫, ੧:੨ (966) 


<< (ਸੰ.) ਹੈਰਾਨਗੀ, ਅਚੰਭਾ ਹੈਰਾਨਗੀ ਵਾਲੀ ਗੱਲ, ਕੌਤਕ, ਅਸਚਰਜ ਗਲ 
“ਕਹਿਓ ਨ ਜਾਈ ਏਹੁ ਅਚੰਭਉ ਸੋ ਜਾਨੈ ਜਿਨਿ ਚਾਖਿਆ। ”? 
- ਗਉਂ ੫, ੧੬੧", ੪:੧ (215) 
“ਏਕੁ ਅਚੰਭਉ ਸੁਨਹੁ ਤੁਮ ਭਾਈ। ” 
- ਆਸਾ ਕਬ, ੨੨, ੧":੧ (481) 


=<=<== (ਸੰ.) (1) ਅਨੋਖੀ ਹੋਦ ਵਾਲਾ 


“ਜਪਿ ਜਪਿ ਕਰਹਿ ਅਨੰਦੁ ਜਨ ਅਚਰਜ ਆਨੂਪੁ। ” 
- ਧਨਾ ੫, ੨੭, ੩੪੨ (677) 


ਹੋਰ ਰੂਪ: 


ਅਚਰਜੁ - 
“ਨਾਨਕ ਅਚਰਜੁ ਅਚਰਜ ਸਿਉ ਮਿਲਿਆ ਕਹਣਾ ਕਛੂ ਨ ਜਾਏ। ” 
- ਬਿਲਾ ੫, ੫, ੪:੪ (803) 





141 


“ਤੂ ਅਚਰਜੁ ਕੁਦਰਤਿ ਤੇਰੀ ਬਿਸਮਾ। ”” 

- ਵਡ ੫. ੮, ੧":੧ (563) 
(2) ਹੈਰਾਨੀ ਭਰਪੂਰ ਕੌਤਕ/ਗਲ 
“ਅਚਰਜ ਏਕੁ ਸੁਨਹੁ ਰੇ ਪੰਡੀਆ ਅਬ ਕਿਛੁ ਕਹਨੁ ਨ ਜਾਈ। ”” 

- ਸਿਰੀ ਕਬ, ੩, ੧:੧ (92) 
ਹੋਰ ਰੂਪ: 
ਅਚਰਜਾ - 
“ਆਪਨ ਆਪ ਆਪ ਹੀ ਅਚਰਜਾ। ”” 

- ਗਉ ੫. ਸੁਖ ੨੧, ੩:੯ (291) 


ਅਚਰਜੁ - 
“ਏਕੁ ਅਚਰਜੁ ਜਨ ਦੇਖਹੁ ਭਾਈ। ” 


- ਧਨਾ ੩, ੧, ੩:੧ (663) 
“ਦੇਖਹੁ ਅਚਰਜੁ ਭਇਆ। ” 
- ਸੋਰ ੫, ੧੪, ੧":੧ (612) 
(3) ਅਦਭੁਤ, ਵਿਸਮਾਦ ਰੂਪ 
“ਅਚਰਜ ਰੂਪੁ ਵਡੀ ਵਡਿਆਈ। ”” 
- ਮਾਰੂ ੫, ਸੋਲਾ ੧੪, ੧੫:੨ (1086) 
“ਮਹਾ ਮੰਤ੍ਰ ਗੁਰ ਹਿਰਦੇ ਬਸਿਓ ਅਚਰਜ ਨਾਮੁ ਸੁਨਿਓ ਰੀ। ” 
- ਆਸਾ ੫, ੫੧, ੩:੨ (384) 
ਹੋਰ ਰੂਪ: 


ਅਚਰਜੁ - 
“ਅਚਰਜੁ ਤੇਰੀ ਵਡਿਆਈ। ”” 
- ਸੋਰ ੫, ੮੭, ੨੩ (630) 
(4) ਅਨੋਖੇ, ਹੈਰਾਨੀ ਜਨਕ 
“ਚਿੜੀ ਚੁਹਕੀ ਪਹੁ ਫੁਟੀ ਵਗਨਿ ਬਹੁਤੁ ਤਰੰਗੁ । 
ਅਚਰਜ ਰੁਪ ਸੰਤਨ ਰਚੇ ਨਾਨਕ ਨਾਮਹਿ ਰੰਗ। ? 
- ਗਉ ੫. ਵਾਰ ੬ਸ, ੫, ੧:੧;੨ (319) 
“ਗੁਣ ਗੋਵਿੰਦ ਅਚਰਜ ਪਰਤਾਪ। ? 
- ਗਉ ੫, ੧੬੩, ੨:੨ (198) 
“ਅੰਤਿ ਕਾਲਿ ਸੰਗੀ ਨਹ ਕੋਊ ਇਹ ਅਚਰਜ ਹੈ ਰੀਤਿ। ” 
- ਦੇਵ ੯, ੩, ੧:੧ (536) 


“ਆਏ ਪ੍ਰਭ ਪਹਿ ਅੰਚਰਿ ਲਾਗਿ। ”” 
- ਪੁਭਾ ੫, ਅਸ ੧, ੭:੩ (1347) 
ਅਚਰੀਅਤ -- (ਸੰ.) ਵਿਹਾਰ ਵਿਚ, ਕਰਨੀ ਵਿਚ 
“ਕਹੀਅਤ ਆਨ ਅਚਰੀਅਤ ਆਨ ਕਛੁ ਸਮਝ ਨ ਪਰੈ ਅਪਰ ਮਾਇਆ। ”” 
- ਸੋਰ ਰਵਿ, ੩, ੩:੧ (658) 





142 


(1) ਅਸਾਧ/ਬੇਕਾਬੂ ਮਨ, ਅਮੋੜ ਮਨ (ਨਿਰੁਕਤ) 
“ਅਚਰੁ ਚਰੈ ਬਿਬੇਕ ਬੁਧਿ ਪਾਏ ਪੁਰਖੈ ਪੁਰਖ ਮਿਲਾਇ । ” 

- ਮਲਾ ੩, ਅਸ ੧, ੪:੨ (1276) 
ਨੋਟ: “ਗੁਰੂ ਗ੍ਰੰਥ ਕੋਸ਼” ਇਸ ਦੇ ਅਰਥ “ਨਾ ਚਰੇ/ਖਾਦੇ ਜਾਣ ਵਾਲਾ” ਕਰਦਾ ਹੈ। 
“ਸ਼ਬਦਾਰਥ” ਵੀ ਇਕ ਅਰਥ ਇਹ ਹੀ ਦਿੰਦਾ ਹੈ, ਯਥਾ 
“ਅਚਰੁ ਚਰੈ ਤਾ ਨਿਰਮਲੁ ਹੋਇ। ” 

- ਗਉਂ ੩, ੨੫, ੩:੨ (159) 
(ਸੰ.) ਸਥਿਰ, ਜੋ ਚਲਾਇਮਾਨ ਨਾ ਹੋਵੇ, ਸਥਾਈ 
“ਅਚਲ ਅਮਰ ਨਿਰਭੈ ਪਦੁ ਪਾਇਓ ਜਗਤ ਜਾਹਿ ਹੈਰਾਨੋ । ” 
- ਬਿਲਾ ੯, ੧, ੨:੧ (830) 
ਹੋਰ ਰੂਪ: 
ਅਚਲੂ - 
“ਗੁਰਮਤਿ ਮਤਿ ਅਚਲੁ ਹੈ ਚਲਾਇ ਨ ਸਕੈ ਕੋਇ। ? 
- ਬਿਹਾ ੪, ਵਾਰ ੨ਸ, ੩, ੧:੩ (548) 
ਅਚਲੈ - 
“ਭਗਤ ਸੋਹਨਿ ਗੁਣ ਗਾਵਦੇ ਗੁਰਮਤਿ ਅਚਲੈ। ”” 
- ਰਾਮ ੩, ਵਾਰ ੧੯੩ (956) 


“ਅਗਨਿ ਸਾਗਰ ਭਏ ਸੀਤਲ ਸਾਧ ਅੰਚਲ ਗਹਿ ਰਹੇ । ”? 
- ਆਸਾ ੫, ਛੰਤ ੯, ੨:੪ (458) 


“ਸਤਿਗੁਰੁ ਪੁਰਖੁ ਅਚਲ ਅਚਲਾ ਮਤਿ ਜਿਸੁ ਦਿੜਤਾ ਨਾਮੁ ਅਧਾਰੇ। ? 
- ਸਾਰ ੪, ੩, ੩:੧ (1199) 


“ਸੁਪਨੈ ਊਭੀ ਭਈ ਗਹਿਓ ਕੀ ਨ ਅੰਚਲਾ। ” 

- ਫੁਨ ੫. ੧੩:੧ (1362) 
“ਅੰਚਲਾ ਗਹਾਇਓ ਜਨ ਅਪੁਨੇ ਕਉ ਮਨੁ ਬੀਧੋ ਪ੍ਰੇਮ ਕੀ ਖੋਰੀ। ” 

- ਨਟ ੫, ੬, ੧:੧ (979) 


- ਮਾਝ ੫. ੪੮, ੪੧ (108) 


“ਅੰਚਲੂ ਗਹਿ ਕੈ ਸਾਧ ਕਾ ਤਰਣਾ ਇਹੁ ਸੰਸਾਰੁ । ” 
- ਗਉ ੫, ੧੭੨", ੨:੧ (218) 


ਅੰਚਲੂ - 
“ਭਗਤਿ ਵਛਲੁ ਸੁਨਿ ਅੰਚਲੋਂ ਗਹਿਆ ਘਟਿ ਘਟਿ ਪੂਰ ਸਮਾਨਿਆ। ” 





143 


- ਕੇਦਾ ੫, ਛੰਤ ੧, ੪:੪ (1123) 


(1) (ਸੰ.) ਰੀਤ, ਰਹਿਤ, ਰਸਮਰਿਵਾਜ 
“ਆਨ ਅਚਾਰ ਬਿਉਹਾਰ ਹੈ ਜੇਤੇ ਬਿਨੁ ਹਰਿ ਸਿਮਰਨ ਫੋਕ। ? 
- ਧਨਾ ੫, ੫੦, ੨੧ (682) 
“ਨਾਮ ਬਿਨਾ ਨਹ ਪੜਉ ਅਚਾਰ । (ਰਹਿਣੀ ਬਹਿਣੀ) 
- ਭੈਰ, ੩, ਅਸ ੧, ੨:੩ (1154) 
ਹੋਰ ਰੂਪ: 
ਅਚਾਰਿ - 
“ਗੁਣੀ ਅਚਾਰਿ ਨਹੀ ਰੰਗਿ ਰਾਤੀ ਅਵਗੁਣ ਬਹਿ ਬਹਿ ਰੋਸੀ। ”” 
- ਧਨਾ ੧, ੩, ੧:੪ (689) 
- (ਰਹਿਤ) 
ਜੀ 
- ਸਿਰੀ ੧, ੧੩, ੩:੧ (19) 
“ਨਾ ਰਿੰਦੈ ਨਾਮੁ ਨ ਸਬਦੁ ਅਚਾਰੁ । ? 
- ਰਾਮ ੧, ਅਸ ੪, ੬:੪ (904) 
(2) ਚੰਗੇ ਕਰਮ, ਪੁੰਨ ਕਰਮ, ਸ਼ੁਭ ਕਰਨੀ, ਦਾਨ-ਯਗ ਆਦਿ 
“ਕਰਮਕਾਂਡ ਬਹੁ ਕਰਹਿ ਅਚਾਰ । ”” 
- ਗਉਂ ੩, ੩੪, ੩:੧ (162) 
““ਚਜ ਅਚਾਰ ਕਿਛੁ ਬਿਧਿ ਨਹੀ ਜਾਨੀ। ”” 
- ਆਸਾ ੫, ੭, ੧੩ (372) 
ਹੋਰ ਰੂਪ: 
ਅਚਾਰਾ - 
“ਸੰਤਾ ਕੀ ਹੋਇ ਦਾਸਰੀ ਏਹੁ ਅਚਾਰਾ ਸਿਖੁ ਰੀ। ” 
- ਆਸਾ ੫. ੧੧੮. ੧:੧ (400) 


ਅਚਾਰਿ - 
“ਗੁਰਮੁਖਿ ਪਾਈਐ ਸਬਦਿ ਅਚਾਰਿ। ”” 


- ਰਾਮ ੩, ਸਿਗੋ ੨੯੪ (941) 
ਅਚਾਰੁ - 
“ਕਰਮ ਧਰਮ ਅਨੇਕ ਕਿਰਿਆ ਸਭ ਉਪਰਿ ਨਾਮੁ ਅਚਾਰੁ । ” 
੍‌੍ - ਆਸਾ ੫, ੧੩੭, ੨:੨ (409) 
ਅਚਾਰੇ - 
“ਕਹੁ ਨਾਨਕ ਮੇਰੋ ਬਨਿਓ ਸੁਹਾਗੋ ਪਤਿ ਸੋਭਾ ਭਲੇ ਅਚਾਰੇ । ”” 
- ਮਲਾ ੫, ੭, ੨੨ (1268) 
(3) ਅਚਾਰਵਤਿ, ਚੰਗੇ/ਸ਼ੁਭ ਕਰਮ ਕਰਨ ਵਾਲਾ 
“ਜੋਬਨਵੰਤ ਅਚਾਰ ਕੁਲੀਨਾ ਮਨ ਮਹਿ ਹੋਇ ਗੁਮਾਨੀ। ? 
- ਗਉਂ ੫, ਅਸ ੧੫, ੩:੧ (242) 
(4) ਮੰਦੇ, ਅਸ਼ੁਭ (ਚਾਰ, “ਚੰਗੇ? ਸ਼ੁਭ ਦੇ ਉਲਟ-ਸ਼ਬਦਾਰਥ, ਨਿਰਣਯ, ਦਰਪਣ) 
“ਚਾਰ ਅਚਾਰ ਰਹੇ ਉਰਝਾਇ। ”” 





144 


- ਗਉ ਕਬ, ੯, ੨:੨ (325) 
ਨੋਟ: “ਸੰਥਿਆ” ਇਸ ਦੇ ਅਰਥ “ਚਾਰ ਵੇਦਾਂ ਅਨੁਸਾਰ ਦਸੇ ਗਏ ਕਰਮਾਂ” ਦਾ 
ਕਰਦੇ ਹਨ। 

(ਸੰ.) ਸ਼ੁਭ ਆਚਾਰ ਵਾਲੀ, ਚੰਗੀ ਰਹਿਣੀ ਸਹਿਣੀ ਵਾਲੀ 
“ਅਚਾਰਵੰਤਿ ਸਾਈ ਪਰਧਾਨੇ। ” 
- ਮਾਝ ੫, ੧੧, ੩:੧ (97) 
ਹੋਰ ਰੂਪ: 
ਅਚਾਰਵੰਤੁ - 
“ਬਹੁਤੁ ਧਨਾਢਿ ਅਚਾਰਵੰਤੁ ਸੋਭਾ ਨਿਰਮਲ ਰੀਤਿ। ”” 
- ਸਿਰੀ ੫, ਅਸ ੨੬, ੭੧੧ (70) 


(ਸੰ.) ਜੜ੍ਹ, ਅਚੇਤਨ (ਮਹਾਨ ਕੋਸ਼), ਜਿਸ ਦਾ ਚਿਤ ਟਿਕਾਣੇ ਨਾ ਹੋਵੇ (ਨਿਰੁਕਤ, 
ਗੁਰੂ ਗ੍ਰੰਥ ਕੋਸ਼), ਬੇਧਿਆਨਾ (ਦਰਪਣ, ਸ਼ਬਦਾਰਥ), ਬੇਖ਼ਬਰ (ਸੋਢੀ) 
“ਹਮ ਅਚਿਤ ਅਚੇਤ ਨ ਜਾਨਹਿ ਗਤਿ ਮਿਤਿ ਗੁਰਿ ਕੀਏ ਸੁਚਿਤ ਚਿਤੇਨ। ” 

- ਕਾਨ ੪, ੨, ੧:੧ (1294) 


(1) ਬਿਨਾ ਫਿਕਰ ਦੇ, ਸਹਿਜੇ ਹੀ, ਸੁਤੇ ਸਿਧ, ਅਚੇਤ ਹੀ, ਅਚਾਨਕ 
“ਚਿੰਤ ਨਾਮੁ ਵਸਿਆ ਮਨਿ ਆਈ। ”? 
- ਬਿਲਾ ੩, ੬, ੧:੨ (768) 
“ਅਚਿੰਤ ਕੰਮ ਕਰਹਿ ਪ੍ਰਭ ਤਿਨ ਕੇ ਜਿਨ ਹਰਿ ਕਾ ਨਾਮੁ ਪਿਆਰਾ। ”” 
- ਸੋਰ ੩, ਅਸ ੧, ੫:੧ (638) 
“ਚਿੰਤ ਦਾਨੁ ਦੇਇ ਪ੍ਰਭੁ ਮੇਰਾ ਵਿਚ ਪਾਥਰ ਕੀਟ ਪਖਾਣੀ ਹੇ। ”” 
- ਮਾਰੂ ੪, ਸੋਲਾ ੨੭੬:੩ (1070) 


ਹੋਰ ਰੂਪ: 
ਅਚਿੰਤਾ - 
“ਜਿਉ ਮਛੀ ਤਿਉ ਮਾਣਸਾ ਪਵੈ ਅਚਿੰਤਾ ਜਾਲੂ। ”” 


- ਸਿਰੀ ੧, ੪, ੧੧੨ (55) 
ਅਚਿੰਤੁ - 
“ਹਰਿ ਜੀ ਅਚਿੰਤੁ ਵਸੈ ਮਨਿ ਆਈ। ” 
- ਮਾਝ ੩, ਅਸ ੧੦, ੧:੨ (114) 
ਅਚਿੰਤੋ - 
“ਅਚਿੰਤੋ ਹੀ ਇਹੁ ਮਨੁ ਵਸਿ ਕੀਤਾ। ” 
- ਭੈਰ ੫, ਅਸ ੩, ੩:੪ (1157) 
(2) ਨਿਸਚਿੰਤਤਾ, ਬੇਫ਼ਿਕਰੀ, ਅਚਿੰਤਤਾਈ 
“ਬ੍ਰਹਮ ਗਿਆਨੀ ਕੈ ਹੋਇ ਅਚਿੰਤ। ? 
- ਗਉ ੫. ਸੁਖ ੮, ੬:੩ (273) 
ਹੋਰ ਰੂਪ: 
ਅਚਿੰਤਾ - 
“ਚਿੰਤ ਅਚਿੰਤਾ ਸੋਚ ਅਸੋਚਾ ਸੋਗੁ ਲੋਭੁ ਮੋਹੁ ਥਾਕਾ। ? 





145 


- ਧਨਾ ੫. ੪, ੩੧ (671) 
(3) ਬੇਫ਼ਿਕਰ, ਨਚਿੰਤ, ਚਿੰਤਾ ਰਹਿਤ 
“ਰਾਮਾ ਭਗਤਹ ਚੇਤੀਅਲੇ ਅਚਿੰਤ ਮਨੁ ਰਾਖਸੀ। ”” 
- ਆਸਾ ਨਾਮ, ੫, ੧:੨ (486) 
“ਛੋਡਿ ਚਿੰਤ ਅਚਿੰਤ ਹੋਏ ਬਹੁੜਿ ਦੁਖੁ ਨ ਪਾਇਆ। ” 
੍‌੍ - ਬਿਹਾ ੫, ਅਸ ੮, ੪:੫ (547) 
“ਹਉ ਸੁਤੀ ਹੋਇ ਅਚਿੰਤ ਮਨਿ ਆਸ ਪੁਰਾਈਆ। ”” 
- ਫੁਨ ੫, ੪:੩ (1362) 
ਹੋਰ ਰੂਪ: 
ਅਚਿੰਤਾ - 
“ਤਾ ਤੂੰ ਸੁਖਿ ਸੋਉ ਹੋਇ ਅਚਿੰਤਾ। ” 
ਬੂ - ਗਉ ੫, ੭੧, ੨੨ (176) 


ਅਚਿੰਤੁ - 
“ਹੋਹਿ ਅਚਿੰਤੁ ਬਸੈ ਸੁਖ ਨਾਲਿ। ” 


- ਗਉ ੫. ਸੁਖ ੧੯, ੭:੩ (289) 
(4) ਜਿਸ ਦਾ ਚਿੰਤਨ ਨਾ ਕੀਤਾ ਜਾ ਸਕੇ, ਜੋ ਖ਼ਿਆਲ ਵਿਚ ਨਹੀਂ ਆਉਦਾ 
(ਮਹਾਨਕੋਸ਼), ਪ੍ਰਭੂ 
“ਅਚਿੰਤ ਹਮਾਰੈ ਕਾਰਜ ਪੂਰੇ । ” 

- ਭੈਰ ੫, ਅਸ ੩, ੩੧ (1157) 
ਹੋਰ ਰੂਪ: 
ਅਚਿੰਤੋ - 
“ਅਚਿੰਤੋ ਹੀ ਇਹੁ ਮਨੁ ਵਸਿ ਕੀਤਾ। ”? 

- ਭੈਰ ੫, ਅਸ ੩, ੩:੪ (1157) 


ਅਚਿੰਤਾ ---- (1) ਅਗਿਆਤ, ਜਿਸ ਬਾਰੇ ਸੋਚਿਆ ਨਹੀਂ, ਅਚਨਚੇਤ 

“ਮਨੁਆ ਅੰਧੁ ਨ ਚੇਤਈ ਪੜੈ ਅਚਿੰਤਾ ਜਾਲੂ। ? 

੍‌ - ਰਾਮ ੩, ਵਾਰ ੧੮ਸ, ੧, ੨:੨ (955) 
“ਨਾਨਕ ਕਉ ਪਰ੍ਭ ਮਿਲਿਓ ਅਚਿੰਤਾ। ”” 

- ਭੈਰ ੫, ਅਸ ੩, ੧:੪ (1157) 

2. ਸਹਿਜੇ ਹੀ, ਸੁਤੇ ਸਿੱਧ ਵੇਖੋ “ਅਚਿੰਤ” (1) 
3. ਬੇਫ਼ਿਕਰੀ, ਅਚਿੰਤਤਾਈ ਵੇਖੋ “ਅਚਿੰਤ” (2) 
4. ਬੇਫਿਕਰ, ਨਚਿੰਤ, ਵੇਖੋ “ਅਚਿੰਤ” (3) 


(1) ਚਿੰਤਾ - ਰਹਿਤ, ਵਾਹਿਗੁਰੂ 
“ਜਾ ਕੈ ਅਚਿੰਤੁ ਵਸੈ ਮਨਿ ਆਇ। ”? 
- ਗਉਂ ੫, ੧੦੩, ੨੧ (186) 
“ਚਿੰਤਾ ਮੂਲਿ ਨ ਹੋਵਈ ਅਚਿੰਤੁ ਵਸੈ ਮਨਿ ਆਇ। ” 
- ਵਡ ੪, ਵਾਰ ੪ਸ, ੩, ੨੨ (587) 
2. ਅਚਨਚੇਤ, ਅਗਿਆਤ, ਵੇਖੋ “ਅਚਿੰਤਾ” (1) 
“ਸਾ ਸਿਧਿ ਸਾ ਕਰਮਾਤਿ ਹੈ ਅਚਿੰਤੁ ਕਰੇ ਜਿਸੁ ਦਾਤਿ। ? 





146 


- ਸੋਰ ੪, ਵਾਰ ੨੦ਸ, ੩, ੨:੪ (650) 
ਹੋਰ ਰੂਪ: 
ਅਚਿੰਤੇ - 
“ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ। ? 
- ਸਲੋ ਫਰ, ੯੯੨ (1383) 
(3) ਸੁਤੇ ਸਿਧ ਵੇਖੋ “ਅਚਿੰਤ” (1) 
(4) ਬੇਫ਼ਿਕਰ ਵੇਖੋ, “ਅਚਿੰਤ” (3) 


(ਸੰ.) (1) ਅਚਲ, ਸਥਿਰ, ਅਬਿਨਾਸੀ, ਅਟਕ, ਨਾ ਡਿਗਣ ਵਾਲਾ 
“ਗੁਣ ਗਾਉ ਮਨਾ ਅਚੁਤ ਅਬਿਨਾਸੀ ਸਭ ਤੇ ਉਚ ਦਇਆਲਾ। ”” 
___`> ਗਉ ੫. ਛੰਤ ੩, ੪:੧ (249) 
ਹੋਰ ਰੂਪ: 
ਅਚੁਤਹ - 
“ਭਗਤਿ ਵਛਲ ਅਨਾਥ ਨਾਥੇ ਸਰਣਿ ਨਾਨਕ ਪੁਰਖ ਅਚੁਤਹ । ”” 
- ਸਸ ੫, ੫੨੧੪ (1359) 
(2) ਪਰਮੇਸਰ ਦੇ ਪੁਤਰ, ਸੰਤਜਨ 
“ਰਹੰਤ ਸੰਗ ਭਗਵਾਨ ਸਿਮਰਣ ਨਾਨਕ ਲਬਧੂੰ ਅਚੁਤ ਤਨਹ । ” 
- ਸਸ ੫, ੧੪ (1354) 


(ਸੰ.) (1) ਗਿਆਨਹੀਨ, ਮੂੜ, ਬੇਸਮਝ, ਬੇ - ਖਬਰ, ਮੂਰਖ 


“ਚੇਤਿ ਅਚੇਤ ਮੂੜ ਮਨ ਮੇਰੇ ਅੰਤਿ ਨਹੀ ਕਛੁ ਤੇਰਾ। ” 
- ਸਿਰੀ ੧, ਪਹ ੧, ੨:੪ (75) 


ਹੋਰ ਰੂਪ: 
ਅਚੇਤਿ - 
੍‌੍ - ਗਉ ੧, ਅਸ ੯, ੫:੩ (224) 
ਅਚੇਤਿਆ - 
“ਬਿਨੁ ਨਾਮ ਹਰਿ ਕੇ ਭਰਮ ਭੂਲੇ ਪਚਹਿ ਮੁਗਧ ਅਚੇਤਿਆ। ”” 
- ਆਸਾਂ ੧, ਛੰਤ ੫, ੪:੪ (439) 
ਅਚੇਤੀ - 
“ਦੂਜਾ ਪਹਰੁ ਭਇਆ ਜਾਗੁ ਅਚੇਤੀ ਰਾਮ। ” 
੍‌੍ - ਤੁਖਾ ੧, ਛੰਤ ੨, ੨:੧ (1110) 
ਅਚੇਤੁ - 
“ਮਨਮੁਖੁ ਅਚੇਤੁ ਮਾਇਆ ਮੋਹੁ ਗੁਬਾਰੁ । ” 
- ਆਸਾ ੩, ੪੯, ੩੨ (364) 
(2) ਜੋ ਗਲ ਚਿਤ ਚੇਤੇ ਨਾ ਹੋਵੇ 
“ਨਰ ਅਚੇਤ ਪਾਪ ਤੇ ਡਰੁ ਰੇ । ” 
- ਗਉ ੯, ੯, ੧":੧ (220) 





147 


(“ਅਚੇਤ” ਪਾਪ ਦਾ ਵਿਸ਼ੇਸ਼ਣ ਹੈ। ਜੇ ਕਰ ਇਹ “ਨਰ? ਦਾ ਵਿਸ਼ੇਸ਼ਣ ਬਣਾਇਆ 
ਜਾਵੇ ਤਾਂ ਅਰਥ “ਮੂਰਖ, ਗਿਆਨਹੀਨ” ਹੋਵੇਗਾ। ) 
(3) ਬੇਹੋਸ਼ੀ ਭਰੀ, ਗਫਲਤ ਵਾਲੀ 
“ਚੇਤ ਬਿਵਸਥਾ ਮਹਿ ਲਪਟਾਨੈ। ”? 
- ਸ਼ੂਹੀ ੫, ੧੬, ੧੯੨੨ (740) 


“ਹਰਿ ਚੇਤਿ ਖਾਹਿ ਤਿਨਾ ਸਫਲੁ ਹੈ ਅਚੇਤਾ ਹਥ ਤਡਾਇਆ। ” 
- ਸਿਰੀ ੪, ਵਾਰ ੮:੫ (85) 


(1) ਬੇਸਮਝ, ਮੂਰਖ, ਵੇਖੋ “ਅਚੇਤ” (1) 
(2) ਗਾਫਲ ਬੇਸੁਰਤ 
“ਬਾਝਹੁ ਗੁਰੁ ਅਚੇਤੁ ਹੈ ਸਭ ਬਧੀ ਜਮਕਾਲਿ। ” 
੍‌੍ - ਸਿਰੀ ੩, ੪੩, ੪:੨ (30) 
“ਨਾਨਕ ਚਿਤੁ ਅਚੇਤੁ ਹੈ ਚਿੰਤਾ ਬਧਾ ਜਾਇ। ” (ਲਾਪਰਵਾਹ) 
- ਰਾਮ ੩, ਵਾਰ ੧੮ਸ, ੧, ੨੩ (955) 
(3) ਭੋਲੀ, ਗਿਆਨਹੀਨ 
“ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿੜਾ ਬਾਲਕ ਬੁਧਿ ਅਚੇਤੁ । ” 
- ਸਿਰੀ ੧, ਪਹ ੨, ੧:੧ (75) 
(ਸੰ.) ਹੁੰਦਿਆਂ 
“ਅਛਤ ਰਾਜ ਬਿਛੁਰਤ ਦੁਖੁ ਪਾਇਆ ਸੋ ਗਤਿ ਭਈ ਹਮਾਰੀ। ”” 
- ਸੋਰ ਰਵਿ, ੧, ੨:੨ (657) 


(ਸੰ.) (1) ਅਖਰ 


“ਬਾਵਨ ਅਛਰ ਲੋਕ ਤੈ ਸਭੁ ਕਛੁ ਇਨ ਹੀ ਮਾਹਿ। ” 
- ਗਉਂ ਕਬ, ਬਾਅ ੧:੧ (344) 


ਹੋਰ ਰੂਪ: 


ਅਛਰਣਹ - 
“ਸਤ ਹਤੰ ਪਰਮ ਬਾਦੰ ਅਵਰਤ ਏਥਹ ਸੁਧ ਅਛਰਣਹ। ” 
- ਸਸ ੫, ੬੨੧੨ (1359) 


“ਆਦਿ ਪੁਰਖਿ ਪਰਤਖਿ ਲਿਖ੍ਉ ਅਛਰੁ ਮਸਤਕਿ ਧੁਰਿ। ” 

- ਸਵ ੫, ਮਥੁ ੨:੨ (1408) 
(ਸੰ.) (1) ਜੋ ਛਲਿਆ ਨਾ ਜਾ ਸਕੇ 
“ਅਛਲ ਛਲਾਈ ਨਹ ਛਲੈ ਨਹ ਘਾਉ ਕਟਾਰਾ ਕਰਿ ਸਕੈ । ”” 

- ਸਿਰੀ ੧, ੩੩, ੧:੧ (25) 





148 


- ਸੂਹੀ ੫, ਛੰਤ ੫, ੧:੪ (766) 
ਅਛਲੀ - 
“ਜੋਤਿ ਸਮਾਇ ਸਮਾਨੀ ਜਾ ਕੈ ਅਛਲੀ ਪ੍ਰਭੁ ਪਹਿਚਾਨਿਆ। ” 
- ਆਸਾ ਧਨਾ ੧, ੪:੧ (487) 


- ਆਸਾ ੧, ਅਸ ੩, ੮੨ (413) 
“ਨਿਰੰਕਾਰੁ ਅਛਲ ਅਡੋਲੋ । ”” 
- ਮਾਰੂ ੫, ਸੋਲਾ ੧੧, ੧੪:੧ (1083) 
(ਸੰ.) ਢਕਿਆ/ਕਜਿਆ ਹੋਇਆ 
“ਐਸੇ ਗੁਨਹ ਅਛਾਦਿਓ ਪ੍ਰਾਨੀ। ” 
- ਅਸਾਂ ੫, ੨੨, ੨੨ (376) 
(ਸੰ.) ਜੋ ਟੁੱਟਿਆ ਨਾ ਹੋਵੇ, ਸੰਪੂਰਨ, ਸੰਯੁਕਤ 
“ਸਗਲ ਧਰਮ ਅਛਿਤਾ। ” 
- ਗੋਂਡ ਨਾਮ, ੧, ੩੧ (873) 


(ਸੰ.) (1) ਜੋ ਛੇਦਿਆ/ ਵੰਡਿਆ ਨਾ ਜਾ ਸਕੇ। 


“ਅਟਲ ਅਛੇਦ ਅਭੇਦ ਸੁਆਮੀ ਸਰਣਿ ਤਾ ਕੀ ਆਉ।” 
- ਗੂਜ ੫, ੨੮, ੩੧ (501) 


(2) ਅਕੱਟ, ਜਿਸ ਨੂੰ ਤੋੜਿਆ ਨਾ ਜਾ ਸਕੇ 
“ਗੁਰ ਕਾ ਬਚਨੁ ਅਟਲ ਅਛੇਦ। ” 


- ਗਉਂ ੫, ੭੪, ੨੧ (177) 
(3) ਅਬਿਨਾਸੀ, ਨਾਸ ਰਹਿਤ 
“ਜਹ ਅਛਲ ਅਛੇਦ ਅਭੇਦ ਸਮਾਇਆ ਉਹਾ ਕਿਸਹਿ ਬਿਆਪਤ ਮਾਇਆ। ” 
ਰਹ - ਗਉ ੫. ਸੁਖ ੨੧, ੬:੧੧੨ (291) 
“ਉਲਟਿ ਭੇਦ ਮਨੁ ਬੇਧਿਓ ਪਾਇਓ ਅਭੰਗ ਅਛੇਦ । ” 
- ਗਉਂ ਕਬ, ਬਾਅ ੪:੨ (340) 


“ਅਜ ਕੈ ਵਸਿ ਗੁਰਿ ਕੀਨੋ ਕੇਹਰਿ ਕੂਕਰ ਤਿਨਹਿ ਲਗਾਈ ਰੇ। ” 
- ਆਸਾ ੫, ੪੪, ੧":੨ (381) 


“ਬਿਖਿਆ ਅਜਹੁ ਸੁਰਤਿ ਸੁਖ ਆਸਾ। ” 
- ਗਉ ਕਬ, ਅਸ ੩੬, ੧":੧ (330) 
“ਅਜਹੁ ਬਿਕਾਰ ਨ ਛੋਡਈ ਪਾਪੀ ਮਨੁ ਮੰਦਾ। ”” 
- ਬਿਲਾ ਕਬ, ੩, ੧:੨ (855) 
ਹੋਰ ਰੂਪ: 
ਅਜਹੁ - 


ਦੇ 
ਤਣ 





149 


“ਮਨ ਮੂਰਖ ਅਜਹੂ ਨਹ ਸਮਝਤ ਸਿਖ ਦੇ ਹਾਰਿਓ ਨੀਤ। ”” 
- ਦੇਵ ੯, ੩, ੨੧ (536) 
ਅਜਹੂੰ - (ਹੁਣ ਵੀ) 
“ਖਿਰਤ ਖਪਤ ਅਜਹੂੰ ਨਹ ਚੇਤੇ । ” 
- ਗਉ ਕਬ, ਬਾਅ ੪੪:੨ (342) 


(1) ਅਜੇ ਵੀ, ਵੇਖੋ “ਅਜਹੁ ? 
(2) ਹੁਣ ਤਕ, ਅਜ ਤਕ (ਨਿਰੁਕਤ) 
“ਅਜਹੂ ਕਛੁ ਬਿਗਰਿਓ ਨਹੀ ਜੋ ਪ੍ਰਭ ਗੁਨ ਗਾਵੈ । ” 


- ਤਿਲੰ ੯, ੧, ੨:੧ (726) 


(ਸੰ.) ਬਹੁਤ ਵਡਾ 
“ਅਜਗਰ ਕਪਟੁ ਕਹਹੁ ਕਿਉ ਖੁਲੈ ਬਿਨੁ ਸਤਿਗੁਰ ਤਤੁ ਨ ਪਾਇਆ। ” 
- ਮਾਰੂ ੧, ਸੋਲਾ ੨੨, ੧੧:੩ (1043) 
ਹੋਰ ਰੂਪ: 
ਅਜਗਰਿ - 
“ਪਚਿ ਪਚਿ ਮੁਏ ਅਚੇਤ ਨ ਚੇਤਹਿ ਅਜਗਰਿ ਭਾਰਿ ਲਦਾਈ ਹੇ। ” 
- ਮਾਰੂ ੧, ਸੋਲਾ ੫, ੮:੩ (1025) 
ਅਜਗਰੁ - 
“ਅਣਹੋਦਾ ਅਜਗਰੁ ਭਾਰੁ ਉਠਾਏ ਨਿੰਦਕੁ ਅਗਨੀ ਮਾਹਿ ਜਲਾਵੈ । ”” 
- ਆਸਾ ੫, ੧੦, ੧੧੨ (373) 


(ਸੰ. ਬਕਰਾ)(ਨਿਗਲ ਲੈਣ ਵਾਲਾ), ਵਡਾ ਸਪ 
“ਤੈ ਤਾ ਹਦਰਥਿ ਪਾਇਓ ਮਾਨੁ ਸੇਵਿਆ ਗੁਰੁ ਪਰਵਾਨੁ 
ਸਾਧਿ ਅਜਗਰੁ ਜਿਨਿ ਕੀਆ ਉਨਮਾਨੁ । ” 
- ਸਵ ੨, ੪:੧ (1391) 
(ਸੰ., ਕਜਲ ਸਿਆਹੀ) (1) ਮਾਇਆ, ਕਾਲਖ ਰੂਪੀ ਸੰਸਾਰ 
“ਅੰਜਨ ਮਾਹਿ ਨਿਰੰਜਨੁ ਪਾਇਆ ਜੋਤੀ ਜੋਤਿ ਮਿਲਾਵਣਿਆ। ?” 
- ਮਾਝ ੩, ਅਸ ੬, ੧":੨ (112) 
ਹੋਰ ਰੂਪ: 
ਅੰਜਨੂ - 
“ਆਪੇ ਸਭਿ ਘਟ ਭੋਗਵੈ ਸੁਆਮੀ ਆਪੇ ਹੀ ਸਭੁ ਅੰਜਨੁ। ” 
- ਬਿਹਾ ੪, ਵਾਰ ੧੦:੩ (552) 
2. ਸੁਰਮਾ 
“ਗੁਰ ਗਿਆਨ ਅੰਜਨ ਪ੍ਰਭ ਨਿਰੰਜਨ ਜਲਿ ਥਲਿ ਮਹੀਅਲਿ ਪੂਰਿਆ। ” 
- ਆਸਾ ੫, ਛੰਤ ੬, ੨:੩ (456) 
“ਗਿਆਨ ਅੰਜਨ ਨਾਮ ਬਿੰਜਨ ਭਏ ਸਗਲ ਸੀਗਾਰਾ। ”” 
- ਬਿਹਾ ੫, ਛੰਤ ੨, ੧:੫ (542) 
ਹੋਰ ਰੂਪ: 





150 


ਅੰਜਨਾ - 
“ਭਰਮ ਅੰਧੇਰ ਬਿਨਾਸ ਗਿਆਨ ਗੁਰ ਅੰਜਨਾ। ”” 
- ਆਸਾ ੫. ਛੰਤ ੬, ੨੨ (456) 
ਅੰਜਨਿ - 
“ਗੁਰ ਗਿਆਨ ਅੰਜਨਿ ਕਾਟਿਓ ਭੂਮੁ ਸਗਲਾ ਅਵਰੁ ਨ ਦੀਸੈ ਏਕ ਬਿਨਾ। ” 
- ਮਾਰੂ ੫, ਸੋਲਾ ੮, ੧੨:੩ (1079) 
ਅੰਜਨੁ - 
“ਗਿਆਨ ਅੰਜਨੁ ਭੈ ਭੰਜਨਾ ਦੇਖੁ ਨਿਰੰਜਨ ਭਾਇ। ”” 
- ਸਿਰੀ ੧, ਅਸ ੭, ੩:੧ (57) 
ਅੰਜਨੋ - 
- ਆਸਾ ੧, ਛੰਤ ੩, ੪:੧ (437) 
ਅਜਨਮਾ ---- (ਸੰ.) ਜਨਮ ਤੋ ਰਹਿਤ 
“ਸੰਤੋਖੁ ਪਿਤਾ ਕਰਿ ਗੁਰੁ ਪੁਰਖੁ ਅਜਨਮਾ। ” 
- ਗਉਂ ੪, ੬੫, ੧:੩ (173) 
(ਸੰ.) ਉਚਾਰਨ ਤੋ” ਬਿਨਾਂ, ਹਿਰਦੇ ਵਿਚ 
“ਅਜਪਾ ਜਾਪੁ ਜੰਧੈ ਮੁਖਿ ਨਾਮ। ? 
- ਬਿਲਾ ੧, ਥਿਤੀ ੧੬:੪ (840) 


“ਅਜਬ ਕੰਮ ਕਰਤੇ ਹਰਿ ਕੇਰੇ । ”? 
- ਮਾਝ ੩, ਅਸ ੧੬, ੫:੧ (118) 


ਹੋਰ ਰੂਪ: 


ਅਜਬੁ - (ਅਨੋਖੀ/ਅਸਚਰਜ ਗਲ) 
“ਜੋ ਦਰਿ ਰਹੇ ਸੁ ਉਬਰੇ ਨਾਨਕ ਅਜਬੁ ਡਿਠੁ । ? 
- ਮਾਝ ੧, ਵਾਰ ੧੧ਸ, ੧, ੧:੪ (142) 


ਜੋ ਜਰਿਆ (ਬਰਦਾਸ਼ਤ) ਨਾ ਜਾ ਸਕੇ, ਜੋ ਝਲਿਆ ਨ ਜਾ ਸਕੇ 
“ਅਜਰ ਗਹੁ ਜਾਰਿ ਲੈ ਅਮਰ ਗਹੁ ਮਾਰਿ ਲੈ ਭੁਾਤਿ ਤਜਿ ਛੋਡਿ ਤਉ ਅਮਿਉ 
ਪੀਜੈ। ?” 
- ਮਾਰੂ ੧, ੯, ੨:੧ (991) 
ਅਜਰਾਈਲ -- (ਅ. ਅਜ਼ਰਾਈਲ) ਮੌਤ ਦਾ ਫਰਿਸ਼ਤਾ, ਜਮਰਾਜ 
“ਮਮ ਸਰ ਮੂਇ ਅਜਰਾਈਲ ਗਿਰਫਤਹ ਦਿਲ ਹੇਚਿ ਨ ਦਾਨੀ। ”” 
- ਤਿਲੰ ੧, ੧, ੧੨ (721) 


- ਮਾਰੂ ੫, ਅਸ ੮, ੨੨ (1019) 





151 


ਅਜਰਾਈਲੁ - 
“ਅਜਰਾਈਲੁ ਫਰੇਸਤਾ ਤਿਲ ਪੀੜੇ ਘਾਣੀ। ” 
- ਗਉ ੪, ਵਾਰ ੨੭:੪ (315) 
(1) (ਸੰ.) ਸ਼੍ਰੇਸ਼ਟ ਦੇਵਤਾ, ਦੇਵਪਤੀ, ਪ੍ਰਮਾਤਮਾ 
“ਤੂ ਅਜਰਾਵਰੁ ਅਮਰੁ ਤੂ ਸਭ ਚਾਲਣਹਾਰੀ । ”” 


- ਮਾਰੂ ੧, ਅਸ ੧, ੧":੧ (1008) 
(2) (ਸੰ.) ਜਿਸ ਤੇ “ਜਰ? ਬੁਢਾਪਾ ਨਹੀਂ ਆਉਂਦਾ, ਜੋ ਸਮੇ ਦੇ ਬੰਦਨ ਤੋ` ਮੁਕਤ 
ਹੈ 


“ਨਾ ਤਿਸੁ ਓਪਤਿ ਖਪਤਿ ਕੁਲ ਜਾਤੀ ਓਹੁ ਅਜਰਾਵਰੁ ਮਨਿ ਭਾਇਆ। ” 
- ਮਾਰੂ ੧, ਸੋਲਾ ੧੮, ੨:੩ (1038) 


- ਗਉਂ ੫, ੧੬੭", ੪:੪ (217) 


- ਗਉ ੫. ਸੁਖ ੭, ੪:੪ (271) 


“ਅਜਾ ਭੋਗੰਤ ਕੰਦ ਮੂਲੰ ਬਸੰਤੇ ਸਮੀਪਿ ਕੇਹਰਹ। ” 
- ਸਸ ੫. ੪੧੧ (1357) 
(ਸੰ. ਜ਼ਾਇਆ) ਵਿਅਰਥ, ਅਜਾਈ' 
“ਜੋ ਕਿਛੁ ਕੀਆ ਸੁ ਮਨ ਕੀਆ ਮੂੰਡਾ ਮੂੰਡੁ ਅਜਾਇ। ” 
- ਸਲੋ ਕਬ, ੧੦੧੨ (1369) 
ਹੋਰ ਰੂਪ: 
ਅਜਾਈ - 
“ਪਾਪ ਪੁੰਨ ਕੀ ਸਾਰ ਨਾ ਜਾਣੈ ਭੂਲਾ ਫਿਰੈ ਅਜਾਈ। ” 
- ਪ੍ਰਭਾ ੧, ੯, ੧੦੨ (1329) 
ਅਜਾਏ - 
“ਜਾ ਦਿਨਿ ਬਿਸਰੈ ਪ੍ਰਾਨ ਸੁਖ ਦਾਤਾ ਸੋ ਦਿਨੁ ਜਾਤ ਅਜਾਏ। ” 
- ਗਉ ੫, ੧੫੨”, ੧":੨ (212) 
ਅਜਾਂਈ - 
ਨ ਕੀ ਘਾਲ ਅਜਾਂਈ ਜਾਇ। ”” 
- ਭੈਰ ਕਬ, ੧੨, ੧:੪ (1160) 
ਅਜਾਚੀ ---- (ਸੰ.) (1) ਨਾ ਮੰਗਣ ਵਾਲਾ, ਨਿਸ਼ਕਾਮ ਭਗਤ ਜੋ ਯਾਚਨਾ ਨਹੀ ਕਰਦੇ 
“ਅਮਰ ਅਜਾਚੀ ਹਰਿ ਮਿਲੇ ਤਿਨ ਕੈ ਹਉ ਬਲਿ ਜਾਉ।” 
- ਰਾਮ ੧, ਓਅੰ ੩੧:੩ (933) 
(2) ਜਿਸ ਨੂੰ ਜਾਚਿਆ ਨਾ ਜਾ ਸਕੇ, ਅਤੋਲ (ਅਤੁਲ) 
“ਜਿਹਵਾ ਡੰਡੀ ਇਹੁ ਘਟੁ ਛਾਬਾ ਤੋਲਉ ਨਾਮੁ ਅਜਾਚੀ। ”” 
- ਮਾਰੂ ੧, ੧੧, ੩:੧ (992) 





152 


“ਫਿਕਾ ਬੋਲ ਵਿਗੁਚਣਾ ਸੁਣਿ ਮੂਰਖ ਮਨ ਅਜਾਣ। ” 
- ਸਿਰੀ ੧, ੪, ੩੨ (15) 


- ਗਉਂ ੧, ੧੩, ੫":੧ (155) 


“ਭਲਕੇ ਉਠਿ ਪਪੋਲੀਐ ਵਿਣੁ ਬੁਝੇ ਮੁਗਧ ਅਜਾਣਿ। ” 

- ਸਿਰੀ ੫, ੭੩, ੧੧ (43) 
ਅਜਾਣੀ - 
“ਜੇ ਕੋ ਓਸ ਦੀ ਰੀਸ ਕਰੇ ਸੋ ਮੂੜ ਅਜਾਣੀ। ” 

- ਗਉਂ ੪, ਵਾਰ ੫:੩ (302) 
ਅਜਾਣੁ - 
“ਸੋਈ ਅਜਾਣੁ ਕਹੈ ਮੈ ਜਾਨਾ ਜਾਣਨਹਾਰੁ ਨ ਛਾਨਾ ਰੇ। ? 

- ਆਸਾ ੫. ੪੪, ੪੧੧ (382) 


=੩੩ 


ਅਜਾਣੈ - 
“ਤਿਸੁ ਸਿਉ ਕਿਛੁ ਨ ਕਹੀਐ ਅਜਾਣੈ । ”” 


- ਮਾਰੂ ੪, ਸੋਲਾ ੨, ੫:੨ (1070) 


ਅਜਾਣੰਤਾ --- ਬਿਨਾਂ ਸਮਝੇ, ਜਾਣਦਾ/ਸਮਝਦਾ ਕੁਝ ਨਹੀ 
“ਪੁਕਾਰੰਤਾ ਅਜਾਣੰਤਾ। ”” 
੍‌੍ - ਸਾਰ ੪, ਵਾਰ ੧੩ਸ, ੧, ੧੨ (1242) 
ਅਜਾਣਾ ---- (1) ਇੰਵਾਣਾ, ਭੋਲਾ, ਅਗਿਆਨੀ 
“ਕਹੁ ਨਾਨਕ ਢਹਿ ਪਇਆ ਦੁਆਰੈ ਰਖਿ ਲੇਵਹੁ ਮੁਗਧ ਅਜਾਣਾ। ”? 
- ਬਸੰ ਪ, ੨੦, ੪:੨ (1186) 
(2) ਅਗਿਆਨੀ, ਮੂਰਖ - ਵੇਖੋ “ਅਜਾਣਾ” 


ਅਜਾਤਿ ---- (1) (ਸੰ.) (ਜੋ ਜਨਮਿਆ ਨਹੀਂ) ਨੀਵੀਂ ਜਾਤ 
“ਜਾਤਿ ਅਜਾਤਿ ਨਾਮੁ ਜਿਨ ਧਿਆਇਆ ਤਿਨ ਪਰਮ ਪਦਾਰਥੁ ਪਾਇਆ। ” 
- ਵਡ ੪, ਛੰਤ ੪, ੩:੫ (575) 
ਹੋਰ ਰੂਪ: 
ਅਜਾਤੁ - 
“ਸੁਆਨ ਸਤ ਅਜਾਤੁ ਸਭ ਤੇ ਕ੍ਰਿਸ ਲਾਵੈ ਹੇਤੁ । ” 
- ਕੇਦਾ ਰਵਿ, ੧, ੨:੧ (1124) 
(2) (ਫਾ. ਆਜ਼ਾਦ) ਸੁਤੰਤਰ, ਆਜ਼ਾਦ 
“ਜੋ ਲਉਡਾ ਪ੍ਰਭਿ ਕੀਆ ਅਜਾਤਿ। ”? 
- ਆਸਾ ੫. ੨੧, ੩੧ (376) 
(3) ਜਾਤ ਰਹਿਤ 





153 


“ਜਾਤਿ ਅਜਾਤਿ ਅਜੋਨੀ ਸੰਭਉ ਨਾ ਤਿਸੁ ਭਾਉ ਨ ਭਰਮਾ। ? 
- ਸੋਰ ੧, ੬, ੧੨ (597) 
(1) (ਸੰ.?ਅਗਿਆਨੀ, ਮੂਰਖ 
“ਭੂਲਾ ਕਾਹੇ ਫਿਰਹਿ ਅਜਾਨ। ”” 
- ਗਉ ੫. ਸੁਖ ੧੫, ੪:੬ (283) 
ਹੋਰ ਰੂਪ: 
ਅਜਾਨਾ - 
“ਕਰੁ ਮਸਤਕਿ ਧਾਰਿ ਰਾਖਿਓ ਕਰਿ ਅਪੁਨਾ ਕਿਆ ਜਾਨੈ ਇਹੁ ਲੋਕੁ ਅਜਾਨਾ। ”” 
- ਆਸਾ ੫, ੭, ੧੧੨ (372) 
(2) ਅੰਵਾਣਾ, ਭੋਲਾ ਬਾਲਕ 
“ਹਉ ਹਉ ਕਰਤ ਬਿਹਾਨੀਆ ਸਾਕਤ ਮੁਗਧ ਅਜਾਨ। ” 
- ਗਉਂ ੫. ਬਾਅ ੪੭ਸ:੧ (260) 
ਹੋਰ ਰੂਪ: 
ਅਜਾਨੁ - 
“ਨੀਚੁ ਅਨਾਥੁ ਅਜਾਨੁ ਮੈ ਨਿਰਗੁਨੁ ਗੁਣਹੀਨੁ । ” 


(3) ਬੇਸਮਝ 
“ਜਾਨਿ ਅਜਾਨ ਭਏ ਹਮ ਬਾਵਰ ਸੋਚ ਅਸੋਚ ਦਿਵਸ ਜਾਹੀ। ? 
- ਸੋਰ ਰਵਿ, ੩, ੨:੧ (658) 


- ਬਿਲਾ ੫, ੫੫, ੪੯੧ (815) 


ਹੋਰ ਰੂਪ: 


ਅਜਾਨੁ - 
“ਤਿਸਹਿ ਬਿਸਾਰੈ ਮੁਗਧੁ ਅਜਾਨੁ । ” 


- ਗਉ ੫. ਸੁਖ ੪, ੩:੮ (267) 


ਅਜਾਮਲ ---- ਇਕ ਕੁਕਰਮੀ ਬ੍ਰਾਹਮਣ ਜਿਸ ਨੇ ਆਪਣੀ ਵਿਆਹੁਤਾ ਪਤਨੀ ਨੂੰ ਤਿਆਗ ਕਾਮ ਵਸ 

ਇਕ ਗਨਿਕਾ ਨਾਮੀ ਵੇਸਵਾ ਨਾਲ ਵਿਆਹ ਕੀਤਾ। ਪੰਛੀਆਂ ਦਾ ਸ਼ਿਕਾਰ ਕਰ ਪੇਟ 
ਭਰਦਾ ਸੀ। ਸਾਧ - ਜਨਾਂ ਦੇ ਕਹਿਣ ਉਤੇ ਛੋਟੇ ਪੁੱਤਰ ਦਾ “ਨਾਰਾਇਣ ? ਨਾਂ ਰਖਿਆ 
ਤੇ ਅੰਤ ਸਮੇ' ਉਸੇ ਨੂੰ ਆਵਾਜ਼ ਮਾਰ ਤਰ ਗਿਆ। 
“ਅਜਾਮਲ ਗਜ ਗਨਿਕਾ ਪਤਿਤ ਕਰਮ ਕੀਨੇ । 
ਤੇਊ ਉਤਰਿ ਪਾਰਿ ਪਰੇ ਰਾਮ ਨਾਮ ਲੀਨੇ । ”” 

- ਧਨਾ ਕਬ, ੫, ੨੧ (692) 
ਹੋਰ ਰੂਪ: 
ਅਜਾਮਲੂ - 
“ਅਜਾਮਲੂ ਪਾਪੀ ਜਗੁ ਜਾਨੇ ਨਿਮਖ ਮਾਹਿ ਨਿਸਤਾਰਾ। ” 

- ਸੋਰ ੯, ੪, ੩੧ (632) 





154 


- ਗੋਂਡ ਨਾਮ, ੫, ੨੭੨ (874) 

(ਸੰ.) ਜੋ ਜਿਤਿਆ ਨਾ ਜਾਵੇ 
“ਹੇ ਅਜਿਤ ਸੂਰ ਸੰਗਰਾਮ ਅਤਿ ਬਲਨਾ ਬਹੁ ਮਰਦਨਹ। ”” 

- ਸਸ ੫. ੪੫੧ (1358) 
ਹੋਰ ਰੂਪ: 
ਅਜਿਤੰ - 
“ਸੈਨਾ ਸਾਧ ਸਮੂਹ ਸੂਰ ਅਜਿਤੰ ਸੰਨਾਹ ਤਨਿ ਨਿਮ੍ਤਾਹ । ” 

- ਸਸ ੫, ੨੯੯੧ (1356) 


ਅਜਿਤਾ - 
“ਵਰਨਾ ਚਿਹਨਾ ਬਾਹਰਾ ਓਹੁ ਅਗਮੁ ਅਜਿਤਾ। ” 


- ਰਾਮ ੫, ਵਾਰ ੧੯:੩ (965) 
ਅਜਿਤੁ - 
“ਮਨਮੁਖ ਮੰਨੁ ਅਜਿਤੁ ਹੈ ਦੂਜੈ ਲਗੈ ਜਾਇ। ” 
- ਸੋਰ ੪, ਵਾਰ ੬ਸ, ੩, ੨:੧ (644) 
ਅੰਜੀਐ -<=-- (ਸੰ. ,) ਲਾਈਏ, ਪਾਈਏ, ਸਜਾਈਏ 
“ਅੰਜਨੁ ਤੈਸਾ ਅੰਜੀਐ ਜੈਸਾ ਪਿਰੁ ਭਾਵੈ। ? 
- ਸੂਹੀ ੧, ਛੰਤ ੫, ੪:੧ (766) 


“ਘੜੀ ਕਿ ਮੁਹਤਿ ਕਿ ਚਲਣਾ ਖੇਲਣੁ ਅਜੁ ਕਿ ਕਲਿ। ”” 
- ਸਿਰੀ ੧, ਅਸ ੧੧, ੮:੨ (60) 


ਅਜੁਕਲਿ ---- ਛੇਤੀ ਹੀ 
“ਨਾਨਕ ਅਜੁਕਲਿ ਆਵਸੀ ਗਾਫਲ ਫਾਈ ਪੇਰੁ । ” 
- ਗੂਜ ੫, ਵਾਰ ੩ਸ, ੫, ੧:੨ (518) 


(ਸੰ.) ਦੁਹਾਂ ਹੱਥਾਂ ਦਾ ਬੁਕ ਬਣਾ ਕੇ ਸਿਰ ਤਕ ਲੈ ਜਾਣਾ, ਹੱਥ ਜੋੜ ਕੇ ਨਮਸਕਾਰ 
ਕਰਨਾ 
“ਕਰਿ ਸਾਧੁ ਅੰਜੁਲੀ ਪੁਨੁ ਵਡਾ ਹੇ । ” 

੍‌੍ - ਗਉ ੪, ਸੋਹ ੪, ੧":੧ (13) 


“ਅਕਾਲ ਮੂਰਤਿ ਅਜੂਨੀ ਸੰਭੌ ਮਨ ਸਿਮਰਤ ਠੰਢਾ ਥੀਵਾ ਜੀਉ। ” 
- ਮਾਝ ੫. ੧੬, ੨੩ (99) 


(1) (ਸੰ.) ਇਕ ਸੂਰਜਵੰਸ਼ੀ ਰਾਜਾ ਜਿਸ ਬਾਰੇ ਕਈ ਮਿਥਿਹਾਸਿਕ ਕਥਾਵਾਂ ਪ੍ਰਸਿੱਧ 
ਹਨ; ਇਹ ਦਸ਼ਰਥ ਦਾ ਪਿਤਾ ਸੀ ਤੇ ਰਾਣੀ ਇੰਦੂਮਤੀ ਦੇ ਵਿਯੋਗ ਵਿਚ ਭਿਖਾਰੀ ਬਣ 
ਗਿਆ ਸੀ। ਇਸ ਨੇ ਇਕ ਸਾਧੂ ਨੂੰ ਲਿਦ ਭਿਖਿਆ ਵਿਚ ਦਿੱਤੀ ਜੋ ਇਸਨੂੰ ਆਪ 
ਖਾਣੀ ਪਈ 


੬੬੫੫ ੩ 


- ਰਾਮ ੩, ਵਾਰ ੧੪ਸ, ੧, ੧:੩ (953) 





155 


(2) ਹੁਣ ਤੋੜੀ, ਹੁਣ ਤਕ 
“ਅਜੈ ਸੁ ਰਬੁ ਨ ਬਾਹੁੜਿਓ ਦੇਖੁ ਬੰਦੇ ਕੇ ਭਾਗ । ” 

- ਸਲੋ ਫਰ, ੯੦:੨ (1382) 
(3) (ਸੰ.) ਅਜਿਤ, ਜੋ ਜਿਤਿਆ ਨਾ ਜਾ ਸਕੇ 
“ਅਜੈ ਚਵਰੁ ਸਿਰਿ ਢੁਲੈ ਨਾਮੁ ਅੰਮ੍ਰਿਤੁ ਮੁਖਿ ਲੀਅਉ। ? 

- ਸਵ ੫, ਹਰਿ ੧:੩ (1409) 
(4) ਅਚੱਲ 
“ਅਜੈ ਗੰਗ ਜਲੂ ਅਟਲੁ ਸਿਖ ਸੰਗਤਿ ਸਭ ਨਾਵੈ । ? 

- ਸਵ ੫, ਹਰਿ ੧੧ (1409) 
(5) ਹੁਣ ਹੀ, ਹੁਣ ਵੀ 
“ਅਜੈ ਸੁ ਜਾਗਉ ਆਸ ਪਿਆਸੀ। ? 

- ਆਸਾ ੧, ੨੬, ੩":੨ (357) 

“ਤੈ ਪਾਸਹੁ ਓਇ ਲਦਿ ਗਏ ਤੂੰ ਅਜੈ ਨ ਪਤੀਣੋਹਿ। ” (ਅਜੇ ਹੁਣ ਵੀ) 

- ਸਲੋ ਫਰ, ੭੩੦੨ (1381) 
(ਸੰ.) ਜੂਨੀਆਂ ਤੋ ਰਹਿਤ, ਜਨਮ ਵਿਚ ਨਾ ਆਉਣ ਵਾਲਾ 


“ਹਰਿ ਅਗਮੁ ਅਗੋਚਰੁ ਅਨਾਥੁ ਅਜੋਨੀ ਸਤਿਗੁਰ ਕੈ ਭਾਇ ਪਾਵਣਿਆ। ”? 
- ਮਾਝ ੩, ਅਸ ੧੫, ੧:੩ (118) 


“ਅਜੌ ਨ ਪਤ੍ਹਾਇ ਨਿਗਮ ਭਏ ਸਾਖੀ। ” 
- ਜੈਤ ਰਵਿ, ੧, ੩:੨ (710) 


“ਜਿਸ ਕੀ ਅਟਕ ਤਿਸ ਤੇ ਛੁਟੀ ਤਉ ਕਹਾ ਕਰੈ ਕੋਟਵਾਰ। ”? 

- ਮਾਰੂ ੫, ੧੪, ੨:੨ (1002) 
-<-- ਅਨੁਮਾਨ, ਅੰਦਾਜੇ, ਅਟਾ ਸਟਾ ਲਾਉਣਾ, ਜਾਚਣਾ 

“ਪਰਾਇਆ ਛਿਦੂ ਅਟਕਲੈ ਆਪਣਾ ਅਹੰਕਾਰੁ ਵਧਾਵੈ । ” 

- ਆਸਾ ੪, ੫੪, ੫:੨ (366) 
ਹੋਏ ਹਨ, ਰੋਕੇ ਹੋਏ ਹਨ 
ਪਹਿ ਕਹਉ ਬ੍ਰਿਥਾ ਹਉ ਅਪੁਨੀ ਤੇਊ ਤੇਊ ਗਹੇ ਰਹੇ ਅਟਕਾਇ। ” 

- ਕਾਨ ੫, ੨੩, ੧੧੧ (1302) 


ਹੋਰ ਰੂਪ: 
ਅਟਕਾਵਸਿ - (ਰੋਕਦਾ ਹੈ, ਠਹਿਰਾਉੱਦਾ / ਫਸਾਉਂਦਾ ਹੈ) 
“ਥੋਰੀ ਬਾਤ ਅਲਪ ਸੁਪਨੇ ਕੀ ਬਹੁਰਿ ਬਹੁਰਿ ਅਟਕਾਵਸਿ ਰੇ । ? 
- ਮਾਰੂ ੫, ੭, ੩੦੨ (1000) 


ਅਟਕਾਵੈ - (ਰੋਕਦਾ) 
“ਮਹਰਮ ਮਹਲ ਨ ਕੋ ਅਟਕਾਵੈ । ? 

- ਗਉ ਰਵਿ, ੨, ੩:੨ (345) 
ਅਟਕਿ - (ਰੁਕ ਗਏ) 





156 


“ਤਿਨ ਹੀ ਮਾਹਿ ਅਟਕਿ ਜੋ ਉਰਝੇ ਇਦੀ ਪ੍ਰੇਰਿ ਲਇਓ। ”” 
- ਗਉਂ ਕਬ, ੫੯, ੩:੨ (336) 
ਅਟਿਕਿਓ - (ਫਸ/ਰੁਕ ਕੇ) 
“ਅਟਿਕਿਓ ਸੁਤ ਬਨਿਤਾ ਸੰਗ ਮਾਇਆ ਦੇਵਨ ਹਾਰੁ ਦਾਤਾਰੁ ਬਿਸੇਰੋ। ? 
- ਕਾਨ ੫, ੨੫, ੨੧ (1303) 
ਅਟਕੈ ਮਾ (ਰੁਕੇ, ਫਸੇ) 
“ਬਾਰੰਬਾਰ ਮਾਇਆ ਤੇ ਅਟਕੈ ਲੈ ਨਰਜਾ ਮਨੁ ਤੋਲੈ ਦੇਵ। ” 
- ਬਿਲਾ ਕਬ, ੧੨, ੧:੨ (857) 
(1) (ਸੰ.) ਸਥਿਰ, ਦਿੜ, ਅਚਲ ਪਦਵੀ 
“ਅਟਲ ਭਇਓ ਧੁਅ ਜਾ ਕੈ ਸਿਮਰਨਿ ਅਰੁ ਨਿਰਭੈ ਪਦੁ ਪਾਇਆ। ”” 
੍‌ - ਸੋਰ ੯, ੪, ੧੧ (632) 
“ਅਟਲ ਪਦਵੀ ਨਾਮ ਸਿਮਰਣ ਦਿੜੁ ਨਾਨਕ ਹਰਿ ਹਰਿ ਸਰਣ। ? 
- ਗੂਜ ੫, ੨੯, ੪:੨ (502) 


ਹੋਰ ਰੂਪ: 


ਅਟਲਾ - 
“ਗੁਰ ਕਾ ਸਬਦੁ ਸਦਾ ਸਦ ਅਟਲਾ। ”” 
= ਪ੍ਰਭਾ ੫, ੮, ੧੯੧ (1339) 
ਅਟਲਾਧਾਂ - 
“ਗਿਰਿ ਬਸੁਧਾ ਜਲ ਪਵਨ ਜਾਇਗੋ ਇਕਿ ਸਾਧ ਬਚਨ ਅਟਲਾਧਾ। ”” 
- ਸਾਰ ੫, ੬, ੧:੨ (1204) 
ਅਟਲ - 
“ਏਕ ਬੂੰਦ ਗੁਰਿ ਅੰਮ੍ਰਿਤੁ ਦੀਨੋ ਤਾ ਅਟਲ ਅਮਰੁ ਨ ਮੁਆ। ”? 
੍‌ - ਸੋਰ ੫, ੧੪, ੪:੧ (612) 
(2) ਨਾਂ ਟਾਲੇ ਜਾ ਸਕਨ ਵਾਲਾ 
“ਅਟਲ ਬਚਨ ਸਾਧੁ ਜਨਾ ਸਭ ਮਹਿ ਪੁਗਟਾਇਆ। ”” 
੍‌੍ - ਬਿਲਾ ੫, ੪੬, ੧:੧ (812) 


- ਗਉਂ ੫, ੭੪, ੨੧ (177) 


- ਬਿਲਾ ੫, ਛੰਤ ੧, ੩:੧ (845) 
(3) ਜਿਸ ਵਿਚ ਪਰਿਵਰਤਨ ਨਾ ਆਵੈ 
“ਕਹੁ ਨਾਨਕ ਅਟਲ ਇਹੁ ਧਰਮੁ । ” 
- ਗਉ ੫, ੧੪੯, ੪:੨ (196) 
“ਅਟਲ ਪਦਾਰਥੁ ਪਾਇਆ। ”” 
- ਮਾਝ ੫. ਅਸ ੩੮, ੮:੧ (132) 





157 


“ਮਹਾ ਉਦਿਆਨ ਅਟਵੀ ਤੇ ਕਾਢੇ ਮਾਰਗੁ ਸੰਤ ਕਹਿਓ। ”” 
- ਸਾਰ ੫, ੧੨੩, ੨:੧ (1228) 
ਹੋਰ ਰੂਪ: 
ਅਟਵੀਅੰ - 
“ਭੈ ਅਟਵੀਅੰ ਮਹਾ ਨਗਰ ਬਾਸੰ ਧਰਮ ਲਖ੍ਣ ਪ੍ਰਭ ਮਇਆ। ”” 
- ਸਸ ੫, ੪੪੮੪ (1358) 


(ਸੰ.) ਸਿਖਰ, ਉਪਰ (ਨਿਰੁਕਤ); ਪਦ (ਸ਼ਬਦਾਰਥ) 
“ਪਾਂਚ ਬਰਖ ਕੋ ਅਨਾਥੁ ਧਰ ਬਾਰਿਕੁ ਹਰਿ ਸਿਮਰਤ ਅਮਰ ਅਟਾਰੇ। ” 
ਰ - ਮਾਰੂ ੫, ੨, ੧:੧ (999) 


(ਸੰ.) (1) ਭਰਿਆ, ਲਿਬੜਿਆ 
- ਆਸਾ ੩, ਛੰਤ ੭, ੬:੧ (441) 
“ਲਾਲਚਿ ਅਟਿਆ ਨਿਤ ਫਿਰੈ ਸੁਆਰਥੁ ਕਰੇ ਨ ਕੋਇ। ” 
- ਗਉਂ ੫. ਵਾਰ ੧੩ਸ, ੫, ੨:੧ (321) 
(2) ਭੌੱਦਾ, ਫਿਰਦਾ (ਕੋਸ਼); ਲਿਬੜਿਆ- (ਸ਼ਬਦਾਰਥ) ਨਕੋ ਨਕ ਭਰਿਆ 
(ਸੰਥਿਆ) 
“ਸਾਰਾ ਦਿਨ ਲਾਲਚਿ ਅਟਿਆ ਮਨਮੁਖਿ ਹੋਰੇ ਗਲਾ। ” 
- ਗਉ ੪, ਵਾਰ ੯ਸ, ੪, ੨:੧ (304) 
ਹੋਰ ਰੂਪ: 
ਅਟੀਆ - (ਨਕੋ ਨਕ ਭਰੀਆਂ) 
“ਗਰਬਿ ਅਟੀਆ ੜ੍ਰਸਨਾ ਜਲਹਿ ਦੁਖੁ ਪਾਵਹਿ ਦੂਜੈ ਭਾਇ। ” 
- ਸਿਰੀ ੩, ੬੧, ੨:੨ (38) 
(ਸੰ.) 8, ਗਿਣਤੀ ਵਿਚ 7 ਤੋ ਅਗਲਾ ਤੇ 9 ਤੋ ਪਹਿਲਾਂ ਅੰਕ 
“ਅਠੀ ਪਹਰੀ ਅਠ ਖੰਡ ਨਾਵਾ ਖੰਡੁ ਸਰੀਰੁ । ” 
- ਮਾਝ ੧, ਵਾਰ ੧੮ਸ, ੨, ੧:੧ (146) 
(ਸੰ.) ਅਠਾਹਠ (ਅਠ-“ਸਠ) 
“ਅਠਸਠਿ ਤੀਰਥ ਕਾ ਮੁਖਿ ਟਿਕਾ ਤਿਤੁ ਘਟਿ ਮਤਿ ਵਿਗਾਸੁ । ” 
- ਸਿਰੀ ੧, ੮, ੧੨ (17) 


ਹੋਰ ਰੂਪ: 
ਅਠਸਠੇ - 
ਕਦ ਅਠਸਠੇ ਚਾਰੇ ਖਾਣੀ ਇਹੈ ਵਰਤਣਿ ਹੈ ਸਗਲ ਸੰਸਾਰੇ। ” 
- ਧੰਨਾ ਰਵਿ ੩, ੪:੧ (694) 


=੩=੩ 


ਅਠਤਰੈ ---- ਅਠਤਰ ਸੰਮਤ ਵਿਚ 
“ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ। ”” 
- ਤਿਲੰ ੧, ੫, ੨੫ (723) 





158 


<< (ਸੰ.) ਅਠਾਰਾਂ, ਅਠਾਰਾਂ ਪੁਰਾਣ 
“ਅਠਦਸ ਬੇਦ ਸੁਨੇ ਕਹ ਡੋਰਾ। ” 
- ਰਾਮ ੫, ੩੦, ੨੧ (892) 


- ਮਾਝ ੧, ਵਾਰ ੧ਸ, ੧, ੨੮ (137) 


“ਸੇਖ ਜੁ ਕਹੀਅਹਿ ਕੋਟਿ ਅਠਾਸੀ। ” 
- ਭੈਰ ਕਬ, ੧੫, ੧:੩ (1161) 


“ਦਸ ਅਠਾਰ ਮੈ ਅਪਰੰਪਰੋ ਚੀਨੈ ਕਹੈ ਨਾਨਕੁ ਇਵ ਏਕੁ ਤਾਰੈ । ”” 
- ਸਿਰੀ ੧, ੨੬, ੩੨ (23) 
“ਨਿਸਿ ਦਿਨ ਉਚਰੈ ਭਾਰ ਅਠਾਰ। ” 
- ਸਾਰ ੪, ਵਾਰ ੧ਸ, ੧, ੩:੨(1237) 


“;ਅਠਾਰਹ ਸਿਧੀ ਪਿਛੇ ਲਗੀਆ ਫਿਰਨਿ ਨਿਜ ਘਰਿ ਵਸੈ ਨਿਜ ਥਾਇ।”” 
- ਸਿਰੀ ੪, ਵਾਰ ੨੧ਸ, ੩, ੨:੨ (91) 


“ਸਭੇ ਵੇਲਾ ਵਖਤ ਸਭਿ ਜੇ ਅਠੀ ਭਉ ਹੋਇ। ” 
- ਮਾਝ ੧, ਵਾਰ ੧੭ਸ, ੧, ੧:੯ (146) 
--- ਇਕ ਪੁਕਾਰ ਦਾ ਜ਼ਹਿਰੀਲਾ ਕੀੜਾ ਜਿਸ ਦੇ ਅਠ ਪੈਰ ਹੁੰਦੇ ਹਨ ਤੇ ਦੰਦਾਂ ਤੋ" ਜ਼ਹਿਰੀਲਾ 
ਡੰਗ ਮਾਰਦਾ ਹੈ। 
“ਮੰਡੀ ਹੋਇ ਅਠੂਹਿਆ ਨਾਗੀ ਲਗੈ ਜਾਇ। ” 
- ਮਾਝ ੧, ਵਾਰ ੨੨ਸ, ੨, ੧:੧ (148) 


“ਮੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਅਠੇ ਪਹਰ ਲਗੰਨਿ। ? 
-ਗਉ ੪, ਵਾਰ ੪ਸ, ੪, ੧:੧ (301) 
(ਸੰ.) (1) ਅੰਡਜ ਦਾ ਸੰਖੇਪ, ਅੰਡੇ ਤੋ” 
“ਅਅੰਡ ਬਿਨਾਸੀ ਜੇਰ ਬਿਨਾਸੀ ਉਤਭੁਜ ਸੇਤ ਬਿਨਾਧਾ। ” 
- ਸਾਰਾ ੫, ੬, ੨੧ (1204) 


(ਸੰ.) ਅੰਡੇ ਤੋ ਪੈਦਾ ਹੋਣ ਵਾਲੇ ਜੀਵ ਜੰਤੂ 
“ਅੰਡਜ ਜੇਰਜ ਉਤਭੁਜਾਂ ਖਾਣੀ ਸੇਤਜਾਂਹ। ”? 
- ਆਸਾ ੧, ਵਾਰ ੮ਸ, ੧, ੧:੩ (467) 


---- (ਸੰ.) (1) ਸਜ ਧਜ, ਠਾਠ ਬਾਠ 
“ਨਾਨਕ ਹਭ ਅਡੰਬਰ ਕੂੜਿਆ ਸੁਣਿ ਜੀਵਾ ਸਚੀ ਸੋਇ। ” 





159 


- ਜੈਤ ੫, ਵਾਰ ੭ਸ, ੫, ੨੧੨ (707) 
ਹੋਰ ਰੂਪ: 
ਅਡੰਬੁਰ - 
“ਮੁਚੁ ਅਡੰਬੁਰ ਹਭੁ ਕਿਹੁ ਮੰਝਿ ਮੁਹਬਤਿ ਨੇਹ । ”” 
- ਜੈਤ ੫, ਵਾਰ ੬ਸ, ੫, ੨੭੧ (707) 
ਅਡੰਬਰੋ ਕੋ ਨਲ 
“ਰੁਤਿ ਸਰਦ ਅਡੰਬਰੋ ਅਸੂ ਕਤਕੇ ਹਰਿ ਪਿਆਸ ਜੀਉ। 
- ਰਾਮ ੫. ਰੁਤੀ ੫: ੧ (928) 
(2) ਦਿਖਾਵਾ, ਦਿਖਾਵੇ ਦਾ ਸਾਮਾਨ 
“ਲਾਖ ਅਡੰਬਰ ਬਹੁਤੁ ਬਿਸਥਾਰਾ। ” 
- ਗਉਂ ੫, ਅਸ ੧੦, ੭੧ (240) 
(3) ਸਿੰਗਾਰ, ਸਜਧਜ 
“ਜੇ ਧਨ ਕੰਤਿ ਨ ਭਾਵਈ ਤ ਸਭਿ ਅਡੰਬਰ ਕੂੜੁ । ” 
- ਸਿਰੀ ੧, ੧੩, ੪:੩ (19) 


(ਸੰ.) ਅਦਿਖ, ਗੁਪਤ 


“ਗੁਰ ਕੈ ਸਬਦਿ ਸਲਾਹਣਾ ਘਟਿ ਘਟਿ ਡੀਠੁ ਅਡੀਠੁ । ? 
-ਸਿਰੀ ੧, ਅਸ ੩, ੨:੩ (54) 


“ਤੁਲ ਅਥਾਹ ਅਡੋਲ ਸੁਆਮੀ ਨਾਨਕ ਖਸਮ ਹਮਾਰਾ। ”? 
- ਰਾਮ ੫. ੫, ੪੨ (884) 
ਹੋਰ ਰੂਪ: 


< 


“ਮੇਰੇ ਠਾਕੁਰ ਪੂਰੇ ਤਖਤਿ ਅਡੋਲੂ । ” 


- ਸਿਰੀ ੧, ੯, ੧":੧ (17) 


“ਕੀਮਤਿ ਕਹਣੁ ਨ ਜਾਈਐ ਸਚੁ ਸਾਹ ਅਡੋਲੈ। ” 
- ਮਾਰੂ ੫, ਵਾਰ ੨੩੪੧ (1102) 


- ਮਾਰੂ ੫. ਸੋਲਾ ੧੧, ੧੪:੧ (1083) 
ਢਾਈ, ਦੋ ਤੇ ਅਧਾ 
“ਗਜੀ ਨ ਮਿਨੀਐ ਤੋਲਿ ਨ ਤੁਲੀਐ ਪਾਚਨੁ ਸੇਰ ਅਢਾਈ। ”” 
-ਗਉ ਕਬ, ੫੪, ੨੧ (335) 
ਦਮੜੀ ਦਾ ਅੱਧਾ ਹਿਸਾ, ਅਧੀ ਦਮੜੀ, ਕੌਡੀ 
“ਅਅਢੁ ਨਾ ਲਹੰਦੜੋ ਮੁਲ ਨਾਨਕ ਸਾਥਿ ਨ ਜੁਲਈ ਮਾਇਆ। ”? 
- ਜੈਤ ੫, ਵਾਰ ੧੦ਸ, ੫, ੨੨ (708) 





160 


ਰ<ਯ 


ਅਣਹੋਦਾ ---- ਅਣਹੋਣਾ 
“ਅਣਹੋਦਾ ਅਜਗਰੁ ਭਾਰੁ ਉਠਾਏ ਨਿੰਦਕੁ ਅਗਨੀ ਮਾਹਿ ਜਲਾਵੈ । ”” 
-ਆਸਾ ੫, ੧੦, ੧੨ (373) 
(2) ਅਯੋਗ; ਹੋਣ ਤੋ ਬਿਨਾਂ, ਨਾ ਹੁੰਦਿਆ 
“ਅਣਹੋਦਾ ਨਾਉ ਧਰਾਇਓ ਪਾਧਾ ਅਵਰਾ ਕਾ ਭਾਰੁ ਤੁਧੁ ਲਇਆ। ”? 
- ਆਸਾ ੩, ਪਟੀ ੩੨ (434) 
ਹੋਰ ਰੂਪ: 
ਅਣਹੋਦੀ - 
“ ਜਿ ਸਾਹਿਬ ਕੈ ਘਰਿ ਵਥੁ ਹੋਵੈ ਸੁ ਨਫਰੈ ਹਥਿ ਆਵੈ ਅਣਹੋਦੀ ਕਿਥਹੁ ਪਾਏ । ? 
- ਗਉ ੪, ਵਾਰ ੧੨ਸ, ੪, ੨੨ (306) 
ਅਣਹੋਦੇ- 
ਪਾਇਆ। ” 
-ਗਉ ੪, ਵਾਰ ੮ਸ, ੪, ੨੨ (303) 
ਅਨਹੋਦਾ - 
“ਕੀਤਾ ਹੋਵੈ ਸਰੀਕੀ ਕਰੈ ਅਨਹੋਦਾ ਨਾਉ ਧਰਾਇਆ। ” 
- ਭੈਰ ੩, ਅਸ ੧, ੭:੩ (1154) 


(1) ਝੂਠੀ, ਅਯੋਗ 
“ਨਿਤ ਚੁਗਲੀ ਕਰੇ ਅਣਹੋਦੀ ਪਰਾਈ ਮੁਹੁ ਕਢਿ ਨ ਸਕੈ ਓਸ ਦਾ ਕਾਲਾ 


ਭਇਆ। ”” 
- ਗਉਂ ੪, ਵਾਰ ੧੫ਸ, ੪, ੧:੪ (308) 
(2) ਨਾ ਹੁੰਦਿਆ - ਵੇਖੋ “ਅਣਹੋਦਾ” (2) 
ਜਿਸ ਦੀ ਹੋਂਦ ਨਹੀਂ, ਮਾਇਆ 
“ਹੋਂਦੀ ਕਉ ਅਣਹੋਂਦੀ ਹਿਰੈ। ”” 
- ਰਾਮ ੫, ੫੪, ੨੪ (900) 
(1) ਨਾ ਹੁੰਦਿਆਂ, ਵੇਖੋ “ਅਣਹੋਦਾ” (2) 
(2) ਘਟ ਹੁੰਦਿਆਂ, ਥੋੜਾ ਹੁੰਦਿਆਂ 
“ਅਣਹੋਦੇ ਆਪੁ ਵੰਡਾਏ । ? 
- ਸਲੋ ਫਰ, ੧੨੮੩ (1384) 
(ਸੰ.) ਭੈੜੇ ਆਚਰਨ ਵਾਲਾ, ਕੁਕਰਮੀ 
“ਬ੍ਹਮਣ ਕੈਲੀ ਘਾਤੁ ਕੰਵਕਾ ਅਣਚਾਰੀ ਕਾ ਧਾਨੁ । ”? 
- ਸਲੋ ੩, ੪੯੧ (1413) 
ਨਾ ਜਾਣਦੇ ਹੋਏ, ਬਿਨਾਂ ਜਾਣਿਆ 
“ਅਣਜਾਣਤ ਨਾਮੁ ਵਖਾਣੀਐ। ”” 
- ਬਸੰ ੧, ੨, ੩:੪ (1168) 


ਨਾਂ ਠਗੇ ਜਾਣ ਵਾਲਾ ਭਾਵ ਜੀਵ 





161 


“ਠਗਣਹਾਰ ਅਣਠਗਦਾ ਠਾਗੈ । ”” 
- ਰਾਮ ੫, ੫੪, ੩:੩ (900) 
(ਸੰ.) ਅਦਿੱਖ 
“ਅਣਡੀਠਾ ਕਿਛੁ ਕਹਣੁ ਨ ਜਾਇ। ” 
(ਸ਼ਬਦਾਰਥ ਇਸ ਦੇ ਅਰਥ “ਬਿਨਾਂ ਵੇਖਿਆ” ਕਰਦਾ ਹੈ।) 
ਬਿਨਾਂ ਨਹਾਇਆਂ 
“ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ।” 
- ਸੂਹੀ ੩, ਵਾਰ ੧੨ਸ, ੧, ੨:੪ (789) 
ਅਣਪੜ, ਬਿਨਾਂ ਪੜਿਆ ਹੋਇਆ ਹੋਣ ਤੇ 
“ਪੜਿਆ ਅਣਪੜਿਆ ਪਰਮ ਗਤਿ ਪਾਵੈ । ”? 
- ਗਉ ੫, ੧੫੯, ੧:੨ (197) 
ਬਿਨਾਂ ਮੰਗਣ ਤੇ 
“ਅਣਮੰਗਿਆ ਦਾਨੁ ਦੇਵਣਾ ਕਹੁ ਨਾਨਕ ਸਚੁ ਸਮਾਲਿ ਜੀਉ। ” 
- ਸਿਰੀ ੧, ਅਸ ੨੮, ੨੪੯੩ (73) 
ਜਿਸ ਉਪਰ ਚਮੜਾ ਨ ਚੜ੍ਹਿਆ ਹੋਵੇ 
“ਅਣਮੜਿਆ ਮੰਦਲੂ ਬਾਜੈ । ” 
- ਸੋਰ ਨਾਮ, ੩, ੧:੧ (657) 
ਵਿਚਾਰਹੀਣ, ਵੀਚਾਰ ਰਹਿਤ 
“ਬੰਧਨ ਸਉਦਾ ਅਣਵੀਚਾਰੀ । ” 
- ਆਸਾ ੧, ਅਸ ੧੦, ੫:੧ (416) 
ਮੰਗਵਾਇਆ 
“ਚੰਦਨੁ ਮੋਲਿ ਅਣਾਇਆ ਕੁੰਗੂ ਮਾਂਗ ਸੰਧੂਰੁ। ” 
- ਸਿਰੀ ੧, ੧੩, ੪:੧ (19) 
ਹੀਰਾ 
“ਹਰਿ ਪ੍ਰੇਮ ਬਾਣੀ ਮਨੁ ਮਾਰਿਆ ਅਣੀਆਲੇ ਅਣੀਆ ਰਾਮ ਰਾਜੇ। ”” 
- ਆਸਾ ੪, ਛੰਤ ੧੫, ੨:੧ (449) 
ਤਿਖੀਆਂ ਨੋਕਾਂ ਵਾਲੇ 
“ਹਰਿ ਪ੍ਰੇਮ ਬਾਣੀ ਮਨੁ ਮਾਰਿਆ ਅਣੀਆਲੇ ਅਣੀਆ ਰਾਮ ਰਾਜੇ । ”” 
- ਆਸਾ ੪, ਛੰਤ ੧੫, ੨:੧ (449) 
(ਸੰ) (1) ਅਖੀਰ, ਆਖਰੀ 
“ਕਹਿ ਕਬੀਰ ਮਿਲੁ ਅੰਤ ਕੀ ਬੇਲਾ। ” 
- ਗਉਂ ਕਬ, ੨, ੪:੨ (324) 
“ਸਰ ਜੀਉ ਕਾਟਹਿ ਨਿਰਜੀਉ ਪੂਜਹਿ ਅੰਤ ਕਾਲ ਕਉ ਭਾਰੀ। ” 
- ਗਉ ਕਬ, ੪੫, ੩:੧ (332) 


ਹੋਰ ਰੂਪ: 





162 


ਅੰਤਹਿ - 
“ਪੁਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ। ” 
੍‌ - ਜੈਤ ੫, ੧, ੧੨ (700) 
ਅੰਤਿ - 
“ਓਹ ਵੇਲਾ ਹਥਿ ਨ ਆਵਈ ਅੰਤਿ ਗਇਆ ਪਛੁਤਾਇ। ”” 
- ਸਿਰੀ ੩, ੩੭, ੪:੩ (28) 
“ਪੁਤੁ ਕਲਤੁ ਮੋਹੁ ਬਿਖੁ ਹੈ ਅੰਤਿ ਬੇਲੀ ਕੋਇ ਨ ਹੋਇ।” 
- ਸਿਰੀ ੪, ੭੦, ੧":੨ (41) 
ਅੰਤੁ - 
“ਲਿਖੁ ਨਾਮੁ ਸਾਲਾਹ ਲਿਖੁ ਲਿਖੁ ਅੰਤੁ ਨ ਪਰਾਵਾਰੁ । ” 
-ਸਿਰੀ ੧, ੬, ੧:੩ (16) 
(2) ਸੀਮਾ, ਆਖਰੀ ਸਿਰਾ 
“ਅੰਤ ਨ ਅੰਤਾ ਸਦਾ ਬੇਅੰਤਾ ਕਹੁ ਨਾਨਕ ਉਚੋ ਉਚਾ। ”” 
`__``= ਬਿਲਾ ੫, ੮੭, ੪:੨ (821) 
“ਸਾਧ ਕੀ ਸੋਭਾ ਕਾ ਨਾਹੀ ਅੰਤ। ” 
- ਗਉਂ ੫. ਸੁਖ ੭, ੮:੫ (272) 


ਹੋਰ ਰੂਪ: 
ਅੰਤਿ - 
“ਆਦਿ ਮਧਿ ਅੰਤਿ ਪੁਭੁ ਸੋਈ ਅਵਰੁ ਨ ਕੋਇ ਦਿਖਾਲੀਐ ਜੀਉ। ”? 


- ਮਾਝ ੫, ੨੮, ੨੩ (102) 
ਅੰਤੁ - 
“ਸਦਾ ਸਦਾ ਹਰਿ ਧਿਆਈਐ ਸੁਖਦਾਤਾ ਜਾ ਕਾ ਅੰਤੁ ਨ ਪਾਰਾਵਾਰਾ। ” 

- ਬੈਰਾ ੪, ੫, ੧":੩ (720) 
“ਗੋਵਿਦੁ ਗੁਣੀ ਨਿਧਾਨੁ ਹੈ ਅੰਤੁ ਨ ਪਾਇਆ ਜਾਇ। ?” 

- ਸਿਰੀ ੧, ੫੦, ੧:੧ (32) 
(3) ਅੰਦਰ, ਵਿਚ, ਭੀਤਰ 
“ਅਗਮ ਅਗੋਚਰੁ ਰਹਿਆ ਅਭ ਅੰਤ। ?” 

- ਭੈਰ ਕਬ, ਅਸ ੧, ੩:੩ (1162) 


“ਅਘ ਅੰਤਕ ਬੰਦੈ ਨ ਸਲ ਕਵਿ ਗੁਰ ਰਾਮਦਾਸ ਤੇਰੀ ਸਰਣ। ”? 
- ਸਵ ੪, ਸਲ ੨੧੬ (1406) 
ਅਤਤਾਈ --- (ਸੰ.) ਅਤਿ ਕਰਨ ਵਾਲਾ, ਅਤਿਆਚਾਰੀ। 

“ਸੰਤ ਕਾ ਨਿੰਦਕੁ ਮਹਾ ਅਤਤਾਈ । ”” 

- ਗਉ ੫. ਸੁਖ ੧੩, ੩:੧ (280) 
(ਸੰ.) ਜੋ ਤਰਿਆ ਨ ਜਾ ਸਕਿਆ 
“ ਤਤਾ ਅਤਰ ਤਰਿਓ ਨਹ ਜਾਈ । ”” 

- ਗਉ ਕਬ, ਬਾਅ ੨੨੧ (341) 





163 


(ਸੰ.) (1) ਅੰਦਰ, ਹਿਰਦਾ 
“ਅੰਤਰ ਕੀ ਗਤਿ ਸਤਿਗੁਰੁ ਜਾਣੈ । ”” 

- ਮਾਰੂ ੧, ਸੋਲਾ ੨੧, ੧੩:੧ (1042) 
ਹੋਰ ਵੇਖੋ “ਅੰਤਰੁ ” 
ਹੋਰ ਰੂਪ: 
ਅੰਤਰਹੁ - 
“ਅੰਤਰਹੁ ਕੁਸੁਧੁ ਮਾਇਆ ਮੋਹਿ ਬੇਧੇ ਜਿਉ ਹਸਤੀ ਛਾਰੁ ਉਡਾਏ । ? 

- ਸਲੋ ੪, ੧੯੩ (1423) 


(ਸੰ.) (1) ਅੰਦਰਲੀ ਅਧਿਆਤਮਕ ਅਵਸਥਾ 
“ਮਨੁ ਤਨੁ ਅਰਪਿਓ ਅੰਤਰਗਤਿ ਕੀਨੀ। ” 
- ਗਉਂ ੧, ਅਸ ੧੫, ੪:੨ (227) 
(2) ਆਪਣੇ ਅੰਤਰ 
“ਅੰਤਰਗਤਿ ਤੀਰਥਿ ਮਲਿ ਨਾਉ। ? 
- ਜਪੁ ੨੧੯੪ (4) 
(3) ਅੰਤਰ ਆਤਮੇ 
“ਗਰਲ ਨਾਸੁ ਤਨਿ ਨਠਯੋ ਅਮਿਉ ਅੰਤਰਗਤਿ ਪੀਓ। ”” 
- ਸਵ ੨, ੭੩੨ (1392) 
(4) ਅੰਦਰੋ” ਹੀ 
“ਅੰਤਰਗਤਿ ਜਿਸੁ ਆਪਿ ਜਨਾਏ । ? 
- ਗਉ ੫. ਸੁਖ ੨੩, ੫:੯ (294) 
(5) ਅੰਦਰ ਮੁਖੀ 
“ਰਾਮੁ ਜਪਹੁ ਅੰਤਰਗਤਿ ਧਿਆਨੇ। ?? 
- ਮਾਰੂ ੧, ੧੦, ੧:੨ (1030) 


(ਸੰ.) ਅੰਦਰ ਦੀ ਜਾਣਨ ਵਾਲਾ 
“ਆਪੇ ਸਗਲੇ ਦੂਤ ਬਿਦਾਰੇ ਠਾਕੁਰ ਅੰਤਰਜਾਮ। ” 
- ਸਾਰ ੫, ੬੩, ੧:੨ (1216) 


ਹੋਰ ਰੂਪ: 
ਅੰਤਰਜਾਮਿ - 
“ਨਰ ਨਾਰਾਇਣ ਅੰਤਰਜਾਮਿ। ”?” 


- ਗਉਂ ੧, ੮, ੩:੩ (153) 


(ਸੰ.) (1) ਅੰਤਰ ਵਸ ਰਿਹਾ, ਹਿਰਦੈ ਵਿਖੇ ਸਥਿਤ 
“ਐਸੋ ਰਾਮ ਰਾਇ ਅੰਤਰਜਾਮੀ। ਜੈਸੇ ਦਰਪਨ ਮਾਹਿ ਬਦਨ ਪਰਵਾਨੀ। ”? 
- ਕਾਨ ਨਾਮ ੧, ੧੧੧੨ (1318) 
“ਜਹ ਜਹ ਦੇਖਾ ਤਹ ਤਹ ਸੁਆਮੀ। ਤੂ ਘਟਿ ਘਟਿ ਰਵਿਆ ਅੰਤਰਜਾਮੀ। ” 
- ਮਾਝ ੪, ੭, ੨੧੧੨ (96) 
(2) ਅੰਦਰ ਦੀ ਜਾਣਨ ਵਾਲਾ, ਜਾਣੀਜਾਣ 
“ਜਤਨ ਕਰੈ ਮਾਨੁਖ ਡਹਕਾਵੈ ਓਹੁ ਅੰਤਰਜਾਮੀ ਜਾਨੈ । ” 





164 


- ਧੰਨਾ ੫, ੩੬, ੧:੧ (680) 
“ਹਰਿ ਅੰਤਰਜਾਮੀ ਸਭ ਬਿਧਿ ਜਾਣੈ ਤਾ ਕਿਸੁ ਪਹਿ ਆਖਿ ਸੁਣਾਈਐ। ”” 
- ਸੋਰ ੫, ੬੨, ੩:੧ (625) 
ਹੋਰ ਰੂਪ: 
ਅੰਤਰਜਾਮੀਆ - 
“ਸੁਭ ਦਿਵਸ ਆਏ ਗਹਿ ਕੰਠਿ ਲਾਏ ਮਿਲੇ ਅੰਤਰਜਾਮੀਆ। ”” 
- ਸੂਹੀ ੫, ਛੰਤ ੨, ੩:੪ (778) 
(3) ਪ੍ਰੇਰਿਕ, ਅੰਦਰ ਦੀ ਪ੍ਰੇਰਨਾ ਦੇਣ ਵਾਲੇ 
“ਸਭੁ ਕੀਤਾ ਤੇਰਾ ਵਰਤਦਾ ਤੂੰ ਅੰਤਰਜਾਮੀ। 
ਹਮ ਜੰਤ ਵਿਚਾਰੇ ਕਿਆ ਕਰਹ ਸਭੁ ਖੇਲੁ ਤੁਮ ਸੁਆਮੀ। ? 
- ਗਉਂ ੪, ੫੦, ੪:੧, ੨ (167) 
(4) ਹਰੀ, ਪ੍ਰਭੂ (ਭਾਵ) 
“ਜਤ ਪੇਖਉ ਤਤ ਅੰਤਰਜਾਮੀ। ?? 
- ਗਉਂ ਕਬ, ਅਸ ੪੦, ੩:੪ (331) 


“ਜਿਨ ਕੈ ਭੀਤਰਿ ਹੈ ਅੰਤਰਾ । ਜੈਸੇ ਪਸੁ ਤੈਸੇ ਓਇ ਨਰਾ। ?” 
- ਭੈਅ ਨਾਮ, ੨, ੨:੧੧੨(1163) 
ਹੋਰ ਰੂਪ: 
ਅੰਤਰੁ - 
“ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ। ? 
- ਸਿਰੀ ਰਵਿ, ੧, ੧੧ (93) 
(ਸੰ.) (1) ਦਿਲ ਵਿਚ 
“ਅੰਤਰਿ ਗੁਰਮੁਖਿ ਤੂ ਵਸਹਿ ਜਿਉ ਭਾਵੈ ਤਿਉ ਨਿਰਜਾਸਿ। ” 
- ਸਿਰੀ ੧, ੧੮, ੧:੩ (20) 
“ਗੁਰਮੁਖਿ ਅੰਤਰਿ ਹਰਿਨਾਮੁ ਵਸਾਏ । ” 
- ਗਉ ੩, ੨੮, ੩:੨ (160) 
“ਅੰਤਰਿ ਗੋਵਿੰਦ ਜਿਸੁ ਲਾਗੈ ਪ੍ੀਤਿ। ” 
- ਗੂਜ ੩, ੬, ੧":੧ (491) 
“ਅੰਤਰਿ ਗੁਰੁ ਆਰਾਧਣਾ ਜਿਹਵਾ ਜਪਿ ਗੁਰ ਨਾਉ। ”? 
- ਗੂਜ ੫, ਵਾਰ ੧ੋਸ, ੫, ੧:੧ (517) 
(2) ਅੰਦਰ 
“ਘਰ ਹੀ ਸਉਦਾ ਪਾਈਐ ਅੰਤਰਿ ਸਭ ਵਥੁ ਹੋਇ। ” 
- ਸਿਰੀ ੩, ੪੨, ੧੧ (29) 
“ਅੰਤਰਿ ਵਸਤੁ ਨ ਜਾਣਨੀ ਘਟਿ ਬ੍ਰਹਮੁ ਲੁਕਾਣਾ। ” 
- ਆਸਾ ੧, ਅਸ ੧੪, ੪੨ (419) 
“ਮਾਰਿ ਆਪੇ ਜੀਵਾਲਦਾ ਅੰਤਰਿ ਬਾਹਰਿ ਸਾਥਿ। ? 
- ਸਿਰੀ ੫, ੮੫, ੪੨ (48) 


ਹੋਰ ਰੂਪ: 





165 


ਅੰਤਰੁ - 
“ਰਸਨਾ ਹਰਿ ਰਸੁ ਪੀਜੈ ਅੰਤਰੁ ਭੀਜੈ ਸਾਚ ਸਬਦਿ ਬੀਚਾਰੀ । ” 
ਅੰਤਰਿ ਖੂਹਟਾ ਅੰਮ੍ਰਿਤਿ ਭਰਿਆ ਸਬਦੇ ਕਾਢਿ ਪੀਐ ਪਨਿਹਾਰੀ। ” 
- ਵਡ ੩, ਛੰਤ ੫, ੨੩੧੪ (570) 
ਅੰਤਰੇ - 
“ਘਟ ਅੰਤਰੇ ਸਾਚੀ ਬਾਣੀ ਸਾਚੋ ਆਪਿ ਪਛਾਣੇ ਰਾਮ। ? 
-ਸੂਹੀ ੩, ੩, ੪:੨ (769) 
ਅੰਤਰੈ - 
“ਹਰਿ ਓਟ ਗਹੀ ਮਨ ਅੰਤਰੈ ਜਪਿ ਜਪਿ ਜੀਵਾਂ ਨਾਉ।” 
-ਮਾਝ ੫. ਦਿਨ ੪੧੨ (137) 
(3) ਅੰਦਰੋ 
“ਅੰਤਰਿ ਸਬਦਿ ਮਿਲੀ ਸਹਜੇ ਤਪਤਿ ਬੁਝਾਈ ਰਾਮ। ”? 
- ਆਸਾ ੩, ਛੰਤ ੬, ੩:੨ (440) 
(4) ਸਰੀਰ ਵਿਚ 
“ਤੇਤਾ ਜੁਗੁ ਆਇਆ ਅੰਤਰਿ ਜੋਰੁ ਪਾਇਆ ਜਤੁ ਸੰਜਮ ਕਰਮ ਕਮਾਇ ਜੀਉ। ? 
- ਆਸਾ ੪, ਛੰਤ ੧੧, ੨:੧ (445) 
(5) ਆਤਮਿਕ, ਅੰਦਰਲਾ 
“ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ। ”” 
- ਧਨਾ ੧, ਛੰਤ ੧, ੧:੨ (687) 
(6) ਵਿਚ 


“ਕਰਮ ਧਰਤੀ ਸਰੀਰੁ ਜੁਗ ਅੰਤਰਿ ਜੋ ਬੋਵੈ ਸੋ ਖਾਤਿ। ” 

- ਸਿਰੀ ੫, ਪਹ ੪, ੫੯੫ (78) 
“ਸਰਬ ਸੋ ਸੂਖ ਅਨੰਦਘਨ ਪਿਆਰੇ ਹਰਿ ਰਤਨੁ ਮਨ ਅੰਤਰਿ ਸੀਵਤੇ । ” 

- ਸਿਰੀ ੫, ਛੰਤ ੩, ੩:੫ (81) 
“ਤਿਸ ਕਾ ਭਾਉ ਲਏ ਰਿਦ ਅੰਤਰਿ ਚਹੁ ਜੁਗ ਤਾੜੀ ਲਾਵੈ । ” 

- ਆਸਾ ਕਬ, ੭, ੩੨ (477) 


(7) ਘਰ ਅੰਦਰ 
“ਹਰਿ ਰੁਖੀ ਰੋਟੀ ਖਾਇ ਸਮਾਲੈ ਹਰਿ ਅੰਤਰਿ ਬਾਹਰਿ ਨਦਰਿ ਨਿਹਾਲੇ। ”” 

- ਮਾਝ ੫, ੩੭, ੨੩੨ (105) 
“ਅੰਤਰਿ ਬਹਿ ਕੈ ਕਰਮ ਕਮਾਵੈ ਸੋ ਚਹੁਕੁੰਡੀ ਜਾਣੀਐ। ”” 

- ਮਾਝ ੧, ਵਾਰ ੨ਸ, ੨, ੨੩ (138) 
ਨੋਟ: “ਅੰਤਰਿ ਬਾਹਰਿ? ਮੁਹਾਵਰੇ ਵਜੋ ਆਉਂਦਾ ਹੈ ਤਾਂ ਅਰਥ ਹਰ ਥਾਂ ਘਰ 
“ਬਾਹਰ ” ਦੇ ਹਨ। ਯਥਾ: 

“ਸੋਈ ਕਮਾਵੈ ਜੋ ਸਾਹਿਬ ਭਾਵੈ ਸੇਵਕੁ ਅੰਤਰਿ ਬਾਹਰਿ ਮਾਹਰੁ ਜੀਉ। ” 

- ਮਾਝ ੫, ੨੫, ੨੩ (101) 
“ਗੁਰਪਰਸਾਦੀ ਜਿਨੀ ਅੰਤਰਿ ਪਾਇਆ ਸੋ ਅੰਤਰਿ ਬਾਹਰਿ ਸੁਹੇਲਾ ਜੀਉ। ” 

- ਮਾਝ ੫, ੨੬, ੧:੩ (102) 
(8) ਕੋਲ (ਅੰਦਰ) 
“ਸੋ ਜਨੁ ਰਲਾਇਆ ਨ ਰਲੈ ਜਿਸੁ ਅੰਤਰਿ ਬਿਬੇਕ ਬੀਚਾਰੁ । ? 





166 


- ਸਿਰੀ ੩, ੩੯, ੨:੩ (28) 


“ਅੰਤਰੁ ਨਿਰਮਲੁ ਅੰਮ੍ਰਿਤ ਸਰਿ ਨਾਏ। ” 
- ਆਸਾ ੩, ੪੮, ੨:੩ (363) 
“ਅੰਤਰੁ ਮਲਿ ਨਿਰਮਲੁ ਨਹੀ ਕੀਨਾ ਬਾਹਰਿ ਭੇਖ ਉਦਾਸੀ। ” 
- ਗੂਜ ਤਿਲੋ, ੧, ੧:੧ (525) 
(2) ਅੰਦਰ - ਵੇਖੋ “ਅੰਤਰਿ” (2) 
(3) ਫਰਕ, ਵਿੱਥ, ਵੇਖੋ “ਅੰਤਰ ” 
“ਮਨ ਤਨੁ ਮਨੁ ਦੇਇ ਨ ਅੰਤਰੁ ਰਾਂਖੈ । ”” 
- ਸ਼ੂਹੀ ਰਵਿ, ੧, ੧:੩ (783) 
“ਤਿਹਿ ਨਰ ਹਰਿ ਅੰਤਰੁ ਨਹੀ ਨਾਨਕ ਸਾਚੀ ਮਾਨੁ । ? 
- ਸਲੋ ੯, ੪੩੨ (1428) 


“ਸਬਦੇ ਪਤੀਜੈ ਅੰਕੂ ਭੀਜੈ ਸੁ ਮਹਲੁ ਮਹਲਾ ਅੰਤਰੇ । ” 
- ਸੂਹੀ ੧, ਛੰਤ ੫, ੮:੩ (767) 
(2) ਅੰਦਰ, ਵੇਖੋ “ਅੰਤਰਿ” (2) 


“ਅੰਤ ਨ ਅੰਤਾ ਸਦਾ ਬੇਅੰਤਾ ਕਹੁ ਨਾਨਕ ਊਚੋ ਉਚਾ। ” 
- ਬਿਲਾ ੫, ੮੭, ੪:੨ (821) 


“ਨੀਚਾ ਅੰਦਰਿ ਨੀਚ ਜਾਤਿ ਨੀਚੀ ਹੁ ਅਤਿ ਨੀਚੁ । ? 

- ਸਿਰੀ ੧, ੩, ੪:੧ (15) 
“ਸਤਗੁਰ ਕੀ ਸੇਵਾ ਅਤਿ ਸੁਖਾਲੀ ਜੋ ਇਛੈ ਸੁ ਫਲੂ ਪਾਏ। ” 

- ਸਿਰੀ ੩, ੪੫, ੩:੧ (31) 


(ਸੰ.) ਅਖੀਰ, ਵੇਖੋ “ਅੰਤ” (1) 


ਅਤਿਪਤਿ --- (ਸੰ.) ਅੜਿਪਤ, ਅਸੰਤੁਸ਼ਟ 


“ਲਉ ਲਈ ਤ੍ਰਿਸਨਾ ਅਤਿਪਤਿ ਮਨ ਮਾਏ ਕਰਮ ਕਰਤ ਸਿ ਸੂਕਰਹ । ” 
- ਸਸ ੫, ੬੬੧ (1360) 


ਅਤਿਵੰਤੁ ---- ਬਹੁਤ ਹੀ, ਅਤਿਅੰਤ 


“ਦਾਨਿ ਬਡੌ ਅਤਿਵੰਤੁ ਮਹਾ ਬਲਿ ਸੇਵਕਿ ਦਾਸਿ ਕਹਿਓ ਇਹੁ ਤਥੁ । ? 
- ਸਵ ੪, ਮਥੁ ੭:੩ (1405) 


“ਹੁਕਮੁ ਪਇਆ ਧੁਰਿ ਖਸਮ ਕਾ ਅਤੀ ਹੂ ਧਕਾ ਖਾਇ। ”” 
- ਮਾਝ ੧, ਵਾਰ ੨੨ਸ, ੨, ੧:੩ (148) 


“ਸੋ ਐਸਾ ਹਰਿਨਾਮੁ ਜਪੀਐ ਮਨ ਮੇਰੇ ਜੋ ਅੰਤੀ ਅਉਸਰਿ ਲਏ ਛਡਾਏ । ? 





167 


- ਸਿਰੀ ੪, ਵਾਰ ੧੫:੨ (89) 


(ਸੰ.) (1) ਨਿਰਲੇਪ, ਅਛੋਹ, ਅਲਗ 
“ਸਬਦਿ ਅਤੀਤ ਅਨਾਹਦਿ ਰਾਤਾ ਆਕੁਲ ਕੈ ਘਰਿ ਜਾਉਗੋ । ? 
- ਰਾਮ ਨਾਮ, ੨, ੧":੨ (973) 


ਹੋਰ ਰੂਪ: 
ਅਤੀਤਿ - 
“ਸਬਦਿ ਅਤੀਤਿ ਅਨਾਹਦਿ ਰਾਤਾ । ”” 


- ਗਉ ਕਬ, ੧੮, ੧:੨ (327) 
ਅਤੀਤੁ - 
“ਆਪਿ ਅਤੀਤੁ ਅਲਿਪਤੁ ਰਹੈ ਨਿਰਜੋਗੁ ਹਰਿ ਜੋਗੀ। ? 
- ਗੂਜ ੫, ਵਾਰ ੧੩:੩ (514) 
“ਰਹੈ ਅਤੀਤੁ ਜਾਣੈ ਸਭੁ ਤਿਸ ਕਾ। ? 
- ਬਿਲਾ ੧, ਅਸ ੨, ੮:੧ (832) 
(2) ਵਿਕਰਤ, ਤਿਆਗੀ, ਦੁਨੀਆਂ ਦੇ ਬੰਧਨਾ ਤੋ ਦੂਰ ਹੋ ਚੁਕਾ 
“ਅਤੀਤ ਭਏ ਮਾਰੇ ਬੈਰਾਈ। ”? 
- ਬਿਲਾ ੧, ਥਿਤੀ ੧੫:੫ (840) 
“ਬਾਲ ਸੁਭਾਇ ਅਤੀਤ ਉਦਾਸੀ । ”” 
- ਮਾਰੂ ੫, ਸੋਲਾ ੫, ੧੫:੨ (1075) 
ਹੋਰ ਰੂਪ: 
ਅਤੀਤ - 
“ਹਰਿ ਕੀਰਤਿ ਰਹਰਾਸਿ ਹਮਾਰੀ ਗੁਰਮੁਖਿ ਪੰਥੁ ਅਤੀਤੰ। 
- ਆਸਾ ੧, ੩੭, ੩੨ (360) 
ਅਤੀਤੁ - 
“ਸਹਜਿ ਸਮਾਵੈ ਤਾ ਹਰਿ ਮਨਿ ਭਾਵੈ ਸਦਾ ਅਤੀਤੁ ਬੈਰਾਗੀ। ”” 
- ਧਨਾ ੪, ਛੰਤ ੧, ੩:੩ (690) 
“ਮੈ ਦੇਵਾਨਾ ਭਇਆ ਅਤੀਤੁ । ” 
- ਤਿਲੰ ੧, ੨, ੧੨ (721) 


(1) ਨਿਰਲੇਪ 
“ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ। ” 
- ਗਉਂ ੯, ੧, ੧:੨ (219) 
“ਜਾਤਿ ਵਰਨ ਤੇ ਭਏ ਅਤੀਤਾ ਮਮਤਾ ਲੋਭੁ ਚੁਕਾਇਆ। ”? 
- ਪੁਭਾ ੧, ਅਸ ੭, ੭੧੨ (1345) 
(2) ਤਿਆਗੀ 
“ਐਸੇ ਹਰਿ ਕੇ ਲੋਗ ਅਤੀਤਾ। ”” 


- ਬਸੰ ੧, ਅਸ ੪, ੫:੪ (1189) 


(1) ਨਿਰਲੇਪ, ਵੇਖੋ “ਅਤੀਤ” (1) 
(2) ਤਿਆਗੀ, ਵਿਰਕਤ, ਵੇਖੋ “ਅਤੀਤ” (2) 





168 


(3) ਆਜ਼ਾਦ, ਮੁਕਤ 
“ਆਪਿ ਅਤੀਤੁ ਅਜੋਨੀ ਸੰਭਉ ਨਾਨਕ ਗੁਰਮਤਿ ਸੋ ਪਾਇਆ। ” 
- ਮਾਰੂ ੧, ਸੋਲਾ ੨੧੧੧੨੪੩ (1042) 
ਅਤੀਮਾ ---- (ਅ. ਯਤੀਮ) ਯਤੀਮਾ ਵਾਂਗ 
“ਜਾਇ ਸੁਤੇ ਜੀਰਾਣ ਮਹਿ ਥੀਏ ਅਤੀਮਾ ਗਡ । ”” 
- ਸਲੋ ਫਰ, ੪੫:੨ (1380) 
ਅੰਤੀਵਾਰੇ --- ਆਖ਼ਰੀ ਸਮੇਂ, ਅੰਤ ਸਮੇੱ 
“ਅਗੈ ਪਾਛੇ ਅੰਤੀਵਾਰੇ। ”? 
- ਦੇਵ ੫, ੨੫, ੧:੨ (533) 
(1) ਮੁਕਨ ਤੇ (ਭਾਵ), ਅਖੀਰ ਤੇ 
“ਰੈਣਿ ਭਈ ਤਬ ਅੰਤੁ ਨ ਜਾਨੇ । ” 
- ਆਸਾ ੫, ੧੫, ੨੨ (375) 
(2) ਅਖੀਰ, ਵੇਖੋ “ਅੰਤ” (1) 
(3) ਸੀਮਾ, ਅਖੀਰਲਾ ਸਿਰਾ, ਵੇਖੋ “ਅੰਤ” (2) 


“ਇਕਨਾ ਸਚੁ ਬੁਝਾਇਓਨੁ ਤਿਨਾ ਅਤੁਟ ਭੰਡਾਰ ਦੇਵਾਇਆ। ”” 
- ਸਿਰੀ ੪, ਵਾਰ ੮:੪ (85) 


“ਜਨ ਨਾਨਕਿ ਅਤੁਟੁ ਧਨੁ ਪਾਇਆ ਹਰਿ ਨਾਮਾ ਹਰਿ ਧਨੁ ਮਾਲੂ। ? 
- ਕਾਨ ੪, ਵਾਰ ੫ਸ, ੪, ੨੫ (1315) 


(ਸੰ.) (1) ਅਤੋਲ, ਨਾ ਤੋਲਿਆ ਜਾ ਸਕਨ ਵਾਲਾ, ਅਖੁਟ (ਭਾਵ) 
“ਨਿਖੁਟਿ ਨ ਜਾਈ ਮੁਲਿ ਅਤੁਲ ਭੰਡਾਰਿਆ। ”” 
੍‌੍ - ਗਉ ੫, ਵਾਰ ੯ਸ, ੫, ੧:੩ (320) 
ਹੋਰ ਰੂਪ: 
ਅਤੁਲਾ - 
“ਅਤੁਲਾ ਤੋਲੁ ਰਾਮ ਨਾਮੁ ਹੈ ਗੁਰਮਤਿ ਕੋ ਪੁਜੈ ਨ ਤੋਲ ਤੁਲੀਜੈ । ” 
- ਕਲਿ ੪, ਅਸ ੩, ੭:੨ (1325) 
ਅਤੁਲੂ - 
“ਸਾਹਿਬੁ ਅਤੁਲੁ ਨ ਤੋਲੀਐ ਕਥਨਿ ਨ ਪਾਇਆ ਜਾਇ। ?” 
- ਸਿਰੀ ੧, ਅਸ ੯, ੫:੩ (59) 
“ਅਗਮੁ ਅਗੋਚਰੁ ਅਤਿ ਵਡਾ ਅਤੁਲੁ ਨ ਤੁਲਿਆ ਜਾਇ। ?” 
- ਬਿਹਾ ੪, ਵਾਰ ੧੮ਸ, ੩, ੧:੨ (555) 
ਅਤੁਲੋ - 
“ਨਿਰਗੁਣ ਨਿਰੰਕਾਰ ਅਬਿਨਾਸੀ ਅਤੁਲੋ ਤੁਲਿਓ ਨ ਜਾਵਤ। ”” 
- ਸਾਰ ੫, ੯, ੪:੧ (1205) 





169 


(2) ਬਹੁਤ, ਬੇਅੰਤ 
“ਗੁਨ ਗਾਵਤ ਅਤੁਲ ਸੁਖੁ ਪਾਇਆ ਠਾਕੁਰ ਅਗਮ ਅਪਾਰੇ। ”” 
- ਟੋਡੀ ੫, ੩੦, ੧:੨ (718) 
“ਅਤੁਲ ਅਥਾਹ ਅਡੋਲ ਸੁਆਮੀ ਨਾਨਕ ਖਸਮੁ ਹਮਾਰਾ। ? 
- ਰਾਮ ੫, ੫, ੪:੨ (884) 
ਹੋਰ ਰੂਪ: 


ਅਤੁਲੂ - 
“ਨਉ ਨਿਧਿ ਪਾਵਹਿ ਅਤੁਲੁ ਸੁਖੋ। ? 


- ਗਉਂ ੫, ਅਸ ੧੩, ੪:੨ (241) 


“ਹਰਿ ਪ੍ਰਭੁ ਸਖਾ ਮੀਤੁ ਪ੍ਰਭੁ ਮੇਰਾ ਅੰਤੇ ਹੋਇ ਸਖਾਈ। ”” 
- ਸਿਰੀ ੩, ੪੮, ੩:੩ (32) 
“ਨਾਨਕ ਮਨੁ ਤਨੁ ਸੁਖੀ ਹੋਇ ਅੰਤੇ ਮਿਲੈ ਗੋਪਾਲੁ । ” 
- ਆਸਾ ੫, ਛੰਤ ਦਸ, ੧:੨ (457) 
“ਅੰਤੇ ਸਤਿਗੁਰੁ ਬੋਲਿਆ ਮੈ ਪਿਛੇ ਕੀਰਤਨੁ ਕਰਿਅਹੁ ਨਿਰਬਾਣੁ ਜੀਉ। ” 
- ਰਾਮ ਸੁੰਦ, ਸਦ ੫:੧ (923) 
(2) ਜਮ ਤੋ (ਭਾਵ) 
“ਚਲਦਿਆ ਨਾਲਿ ਹਰਿ ਚਲਸੀ ਹਰਿ ਅੰਤੇ ਲਏ ਛਡਾਇ । ” 
- ਸਿਰੀ ੪, ਵਣ ੧, ੩:੨ (82) 
“ਹਲਤਿ ਪਲਤਿ ਨਾਲਿ ਚਲਦਾ ਹਰਿ ਅੰਤੇ ਲਏ ਛਡਾਇ। ” 
- ਮਾਰੂ ੪, ੩, ੧:੨ (996) 
(3) ਅਖੀਰ, ਅੰਤ 
“ਆਦਿ ਅੰਤੇ ਮਧਿ ਸੋਈ ਗੁਰ ਪਰਸਾਦੀ ਜਾਨਿਆ। ”? 
- ਆਸਾ ੫, ੯, ੩:੪ (458) 


ਅਤੇ, ਤੇ 
“ਪੜਿਆ ਅਤੈ ਓਮੀਆ ਵੀਚਾਰੁ ਅਗੈ ਵੀਚਾਰੀਐ । ” 
- ਆਸਾ ੧, ਵਾਰ ੧੨੪ (469) 


“ਅੰਤੋ ਨ ਪਾਇਆ ਕਿਨੈ ਤੇਰਾ ਆਪਣਾ ਆਪੁ ਤੂ ਜਾਣਹੇ। ” 

- ਰਾਮ ੩, ਅਨੰ ੧੨੨ (918) 
ਤੋਲ ਤੋ” ਰਹਿਤ, ਵੇਖੋ “ਅਤੁਲ” (1) 
“ਭਰੇ ਭੰਡਾਰ ਅਖੂਟ ਅਤੋਲ। ”” 

- ਗਉ ੫, ੧੦੦, ੨੨ (186) 
ਹੋਰ ਰੂਪ: 
ਅਤੋਲਈ - 
“ਨਿਤਿ ਜਪਹਿ ਤੇਰੇ ਦਾਸ ਪੁਰਖ ਅਤੋਲਈ ਜੀਉ। ” 

- ਧਨਾ ੫, ਛੰਤ ੧, ੪:੨ (691) 





170 


ਅਤੋਲੂ - 
“ਗੁਰਮੁਖਿ ਪੂਰਾ ਜੇ ਕਰੇ ਪਾਈਐ ਸਾਚੁ ਅਤੋਲੂ। ” 


- ਸਿਰੀ ੧, ੯, ੧੨ (17) 
- ਮਾਝ ੫. ੧੬, ੨:੨ (99) 


- ਗਉ ੫, ਸੁਖ ੨੧, ੮:੯ (292) 


“ਹਰਿ ਹਰਿ ਨਾਮੁ ਅਤੋਲਕੁ ਪਾਇਆ ਤੇਰੀ ਭਗਤਿ ਭਰੇ ਭੰਡਾਰਾ । ” 
- ਆਸਾ ੪, ਛੰਤ ੮, ੪:੪ (442) 
ਅਤੋਲਵਾ ---- ਤੋਲ ਤੋ“ ਪਰੇ 
“ਓਹ ਵੇਪਰਵਾਹੁ ਅਤੋਲਵਾ ਗੁਰਮਤਿ ਕੀਮਤਿ ਸਾਰੁ । ” 
- ਸਿਰੀ ੧, ੧੭, ੨੩ (20) 
ਅਤੋਲਵੀ ---- ਬੇ ਹਿਸਾਬੀ, ਬਹੁਤ 
“ਮਿਟੀ ਪਈ ਅਤੋਲਵੀ ਕੋਇ ਨ ਹੋਸੀ ਮਿਤੁ। ? 
- ਸਲੋ ਫਰ, ੫੭੧੨ (1380) 
ਜੋ ਤੋਲਿਆ ਨਾ ਜਾ ਸਕੇ, ਤੋਲ ਤੋ ਅਗੇ 
“ਗਮ ਅਗੋਚਰੁ ਬੇਅੰਤ ਅਤੋਲਾ ਹੈ ਨਾਹੀ ਕਿਛੁ ਆਹਾੜਾ। ” 
- ਮਾਰੂ ੫, ਸੋਲਾ ੧੦, ੧੦:੩ (1081) 
ਹੋਰ ਰੂਪ: 
ਅਤੋਲੀ - 
“ਹਰਿ ਹਰਿ ਨਿਕਟਿ ਵਸੈ ਸਭ ਜਗ ਕੈ ਅਪਰੰਪਰ ਪੁਰਖੁ ਅਤੋਲੀ । ? 
- ਗਉ ੪, ੫੩, ੩:੧ (169) 


- ਸਸ ੫, ੩੩ (1354) 


- ਰਾਮ ੧, 2੭, ੧੪ (878) 


--- ਅਥਰਵਾ ਰਿਸ਼ੀ ਰਚਿਤ ਚੌਥਾ ਵੇਦ, ਹੋਰ ਤਿੰਨ ਹਨ: ਰਿਗ, ਯਜੁਰ, ਸਾਮ 
“ਕਲਿ ਮਹਿ ਬੇਦੁ ਅਥਰਬਣੁ ਰੂਆ ਨਾਉ ਖੁਦਾਈ ਅਲਹੁ ਭਇਆ। ” 
- ਆਸਾ ੧, ਵਾਰ ੧੩ਸ, ੧, ੨:੯ (470) 





171 


“ਜੀਵਤਿਆ ਅਥਵਾ ਮੁਇਆ ਕਿਛੁ ਕਾਮਿ ਨ ਆਵੈ। ”” 
- ਬਿਲਾ ੫, ੬੦, ੧":੧ (816) 


(1) ਜਿਸ ਦਾ “ਥਾਹ” ਨਾ ਪਾਇਆ ਜਾ ਸਕੇ, ਬਹੁਤ ਡੂੰਘਾ 
“ਉਚ ਅਥਾਹ ਬੇਅੰਤ ਸੁਆਮੀ ਸਿਮਰਿ ਸਿਮਰਿ ਹਉ ਜੀਵਾਂ ਜੀਉ। ” 
੍‌ - ਮਾਝ ੫, ੧੬, ੧:੩ (99) 
ਹੋਰ ਰੂਪ: 
ਅਥਾਹਾ - 
“ਅਗਮ ਅਗੋਚਰ ਬੇਅੰਤ ਅਥਾਹਾ ਤੇਰੀ ਕੀਮਤਿ ਕਹਣੁ ਨ ਜਾਈ ਜੀਉ। ”? 
- ਮਾਝ ੫, ੧੪, ੩:੩ (98) 
ਅਥਾਹਿਓ - 
“ਸਭ ਤੇ ਪਰੈ ਪਰੈ ਤੇ ਊਚਾ ਗਹਿਰ ਗੰਭੀਰ ਅਥਾਹਿਓ। ” 
- ਕਾਨ ੫, ੬, ੨:੧ (1299) 
ਅਥਾਹੁ - 
“ਕੀਮਤਿ ਕਹਣੁ ਨ ਜਾਈਐ ਸਾਗਰੁ ਗੁਣੀ ਅਥਾਹੁ । ? 
- ਸਿਰੀ ੫, ੮੨, ੨੯੧ (46) 


ਅਥਾਹੇ - 
“ਆਪੇ ਮਿਹਰਵਾਨ ਅਗਮ ਅਥਾਹੇ। ” 


- ਮਾਰੂ ੩, ਸੋਲਾ ੨੩, ੧:੨ (1067) 
(2) ਅਥਾਹ (ਸੰਸਾਰ ਸਾਗਰ) 
“ਗਲਿ ਪਾਥਰ ਕੈਸੇ ਤਰੈ ਅਥਾਹ। ” 
- ਗਉਂ ੫. ਸੁਖ, ੪, ੫:੮ (267) 
ਹੋਰ ਰੂਪ: 
ਅਥਾਹੁ - 
“ਮਨਮੁਖ ਭਉਜਲਿ ਪਚਿ ਮੁਏ ਗੁਰਮੁਖਿ ਤਰੇ ਅਥਾਹੁ । ” 
- ਸਿਰੀ ੧, ੧੬, ੮:੩ (64) 
(3) ਅਥਾਹ (ਪ੍ਰਭੂ) 
““ਥਥਾ ਅਥਾਹ ਥਾਹ ਨਹੀ ਪਾਵਾ। ”? 
- ਗਉਂ ਕਬ, ਬਾਅ ੨੩੪੧ (341) 
ਹੋਰ ਰੂਪ: 
ਅਥਾਹੁ - 
“ਵਾਹੁ ਵਾਹੁ ਅਗਮ ਅਥਾਹੁ ਹੈ ਵਾਹੁ ਵਾਹੁ ਸਚਾ ਸੋਇ। ” 
- ਗੂਜ ੩, ਵਾਰ ੧੮ਸ, ੩, ੧:੨ (515) 
ਅਥਾਹਿਓ --- (1) ਜਿਸ ਦਾ ਥਾਹ ਨ ਪਾਇਆ ਜਾ ਸਕੇ, ਵੇਖੋ “ਅਥਾਹ? (1) 
(2) ਬਹੁਤ, ਬੇਅੰਤ 
“ਕਉਨੁ ਕਹੈ ਤੁਮ ਤੇ ਕਛੁ ਨਾਹੀ ਤੁਮ ਸਮਰਥ ਅਥਾਹਿਓ। ” 
- ਕਾਨ ੫, ੨੬, ੨੧ (1303) 





172 


੪੬੩੩ 


ਹੈਵਰ ਗੈਵਰ ਬਹੁਰੰਗੇ ਕੀਏ ਰਥ ਅਥਾਕ। ” 
- ਸਿਰੀ ੫, ੭੧, ੨:੧ (42) 


(ਸੰ.) ਫਿਰ ਵੀ 
“ਮਜਾ ਰੁਧਿਰ ਦਜ੍ਰਗੰਧਾ ਨਾਨਕ ਅਥਿ ਗਰਬੇਣ ਅਗ੍ਰਾਨਣੋ । ”” 
- ਗਾਥਾ ੫, ੧:੨ (1360) 


(ਸੰ.) ਫਿਰ, ਉਪਰੰਤ 
“ਅਅਥੋਨ ਪੁਰਸਾ ਦਮਰਾ। ” 
- ਧਨ ਨਾਮ, ੪, ੧੩੨ (693) 


(ਫਾ. ਅੰਦਰ) ਵਿਚ, ਭੀਤਰ 
“ਘਰ ਹੀ ਅੰਦਰ ਸਾਚਾ ਸੋਈ। ” 
- ਮਾਰੂ ੩, ਸੋਲਾ ੧੬, ੧੦:੧ (1060) 
ਹੋਰ ਰੂਪ: 
ਅੰਦਰਿ - 
“ਆਪੇ ਜਾਲ ਮਣਕੜਾ ਆਪੇ ਅੰਦਰਿ ਲਾਲੁ । ” 
- ਸਿਰੀ ੧, ੨੫, ੨੨ (23) 
(ਸੰ.) ਅੰਦਰੋ, ਭੀਤਰ ਤੋ” 
“ਓਇ ਅੰਦਰਹੁ ਬਾਹਰਹੁ ਨਿਰਮਲੇ ਸਚੇ ਸਚਿ ਸਮਾਇ। ”” 
- ਸਿਰੀ ੩, ੩੮, ੪:੨ (28) 
(2) ਮਨ ਕਰਕੇ, ਹਿਰਦੇ ਤੋ (ਭਾਵ) 
“ਸਤਿਗੁਰੁ ਅੰਦਰਹੁ ਨਿਰਵੈਰੁ ਹੈ ਸਭੁ ਦੇਖੈ ਬ੍ਰਹਮੁ ਇਕ ਸੋਇ। ”” 
- ਗਉਂ ੪, ਵਾਰ ਪਸ, ੪, ੨੨ (302) 
“ਅਅੰਦਰਹੁ ਮੁਕਤੁ ਲੇਪੁ ਕਦੇ ਨ ਲਾਏ । ” 
- ਆਸਾ ੧, ਅਸ ੨, ੪:੨ (412) 
“ਅੰਦਰਹੁ ਤ੍ਰਿਸਨਾ ਅਗਨਿ ਬੁਝੀ ਹਰਿ ਅੰਮ੍ਰਿਤਸਰਿ ਨਾਤਾ। ”” 
- ਗੂਜ ੩, ਵਾਰ ੬:੪ (510) 


“ਤਪਾ ਨ ਹੋਵ ਅੰਦ੍ਹੁ ਲੋਭੀ ਨਿਤ ਮਾਇਆ ਨੌ ਫਿਰੈ ਜਜਮਾਲਿਆ। ” 
- ਗਉਂ ੪, ਵਾਰ ੩੦ਸ, ੪, ੧:੧ (315) 


---- ਭੀਤਰੀ, ਅੰਦਰੂਨੀ, ਹਿਰਦੇ ਦਾ 
“ਹਰਿ ਅੰਦਰਲਾ ਪਾਪੁ ਪੰਚਾ ਨੋ ਉਘਾ ਕਰਿ ਵੇਖਾਲਿਆ। ”? 
- ਗਉ ੪, ਵਾਰ ੩੦ਸ, ੪, ੧:੧੦ (316) 


- ਸਿਰੀ ੪, ਵਾਰ ੫:੧ (84) 





173 


“ਤੂ ਨਦਰੀ ਅੰਦਰਿ ਤੋਲਹਿ ਤੋਲ। ” 
- ਸਿਰੀ ੧, ੩੦, ੩੨ (25) 
“ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ । ” 
- ਆਸਾ ੧, ਵਾਰ ੩ਸ, ੧, ੨:੯ (464) 
(3) ਹਿਰਦੇ ਵਿਚ 
“ਜਿਸੁ ਅੰਦਰਿ ਨਾਮ ਪ੍ਰਗਾਸੁ ਹੈ ਓਹੁ ਸਦਾ ਸਦਾ ਥਿਰੁ ਹੋਇ। ” 
- ਸਿਰੀ ੩, ੩੭, ੩:੪ (28) 
“ਹਰਿ ਅੰਦਰਿ ਸੁਣੀ ਪੂਕਾਰ ਢਾਢੀ ਮੁਖਿ ਲਾਇਆ। ” (ਦਿਲ ਦੀ) 
- ਸਿਰੀ ੪, ਵਾਰ ੨੧੨ (91) 
“ਅੰਦਰਿ ਧੋਖਾ ਨੀਦ ਨ ਸੋਵੈ। ? 
- ਸਿਰੀ ੪, ਵਾਰ ੮ਸ, ੩, ੧:੨ (85) 


ਹੋਰ ਰੂਪ: 
ਅੰਦਰੁ - 
“ਅੰਦਰੁ ਲਗਾ ਰਾਮਨਾਮਿ ਅੰਮ੍ਰਿਤ ਨਦਰਿ ਨਿਹਾਲੂ। ”? 


- ਸਿਰੀ ੫, ੮੬, ੧:੩ (48) 
(4) ਵਿਚ 
“ਬਿਖਿਆ ਅੰਦਰਿ ਪਚਿ ਮੁਏ ਨਾ ਉਰਵਾਰੁ ਨ ਪਾਰੁ। ? 
- ਸਿਰੀ ੪, ੪੩, ੩:੩ (30) 
“ਨਾਰੀ ਅੰਦਰਿ ਸੋਹਣੀ ਮਸਤਕਿ ਮਣੀ ਪਿਆਰੁ । ” 
- ਸਿਰੀ ੧, ਅਸ ੨, ੬:੧ (54) 
“ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੁ ਕਰਤਾਰੁ । ? 
੍‌੍ - ਸਿਰੀ ੧, ੧੨, ੮:੧ (61) 


(1) ਹਿਰਦੇ ਵਿਚ, ਵੇਖੋ “ਅੰਦਰਿ” (3) 
(2) ਹਿਰਦਾ 
“ਸਚੁ ਸਚੇ ਕੀ ਸਿਫਤਿ ਸਲਾਹ ਹੈ ਸੋ ਕਰੇ ਜਿਸੁ ਅੰਦਰੁ ਭਿਜੈ । ? 
- ਗਉ ੪, ਵਾਰ ੨੦:੧ (312) 


“ਆਪੇ ਸਭ ਘਟ ਅੰਦਰੇ ਆਪੇ ਹੀ ਬਾਹਰਿ। ? 
- ਬਿਹਾ ੪, ਵਾਰ ੧੮:੧ (555) 


(ਅ. ਅਦਲੀ) ਨਿਆਕਾਰ, ਮੁਨਸਿਫ਼, ਇਨਸਾਫ ਕਰਨ ਵਾਲਾ 
“ਅਦਲੀ ਹੋਇ ਬੈਠਾ ਪ੍ਰਭੁ ਆਪਿ। ? 
- ਗਉ ੫, ੧੬੮, ੩:੨ (199) 


(ਅ. ਅਦਲ) ਇਨਸਾਫ, ਨਿਆਂ 
“ਤਸਕਰ ਮਾਰਿ ਵਸੀ ਪੰਚਾਇਣਿ ਅਦਲੁ ਕਰੇ ਵੀਚਾਰੇ । ? 
- ਸੂਹੀ ੧, ਛੰਤ ੩, ੨:੫ (765) 


(੩ 


ਅੰਦਾਜਾ ---- ਸੋਚ ਸਮਝ ਕੇ, ਸੂਝ ਬੂਝ ਨਾਲ (ਨਿਰੁਕਤ), ਪੂਰੀ ਤਰ੍ਹਾਂ (ਸ਼ਬਦਾਰਥ) 
“-ਭਿਸਤੁ ਪੀਰ ਲਫਜ ਕਮਾਇ ਅੰਦਾਜਾ। ”” 





174 


- ਮਾਰੂ ੫, ਸੋਲਾ ੧੨, ੫:੨ (1084) 
(2) (ਫਾ. ਅੰਦਾਜ਼ਾ) ਅਨੁਮਾਨ, ਗਿਣਤੀ 
“ਹਾਥੁ ਪਸਾਰਿ ਸਕੈ ਕੋ ਜਨ ਕਉ ਬੋਲਿ ਸਕੈ ਨ ਅੰਦਾਜਾ। ” 
- ਬਿਲਾ ਕਬ, ੫, ੧:੨ (856) 
(ਸੰ.) ਜੋ ਨਾ ਦਿਸੇ, ਅਦਿਸ਼ਟ ਹਰੀ 
“ਲੋਇਣ ਦੇਖਿ ਰਹੇ ਬਿਸਮਾਦੀ ਚਿਤੁ ਅਦਿਸਟਿ ਲਗਾਈ। ”” 
- ਰਾਮ ੩, ਅਸ ੨, ੨੪੨੧ (910) 
ਹੋਰ ਰੂਪ: 
ਅਦਿਸਟੁ - 
“ਸਹਜੇ ਅਦਿਸਟੁ ਪਛਾਣੀਐ ਨਿਰਭਉ ਜੋਤਿ ਨਿਰੰਕਾਰੁ । ? 
- ਸਿਰੀ ੩, ਅਸ ੨੩, ੯੧ (68) 
ਅੰਦੇਸਰਾ ---- ਫ਼ਿਕਰ, ਚਿੰਤਾ, ਡਰ, ਵੇਖੋ “ਅੰਦੇਸਾ” 
“ਭਏ ਕਿਪਾਲ ਦਇਆਲ ਦੁਖ ਭੰਜਨ ਮੇਰਾ ਸਗਲ ਅੰਦੇਸਰਾ ਗਾਇਆ। ” 
- ਦੇਵ ੫, ੨੪, ੧":੨ (533) 
ਹੋਰ ਰੂਪ: 
ਅੰਦੇਸਰੋ - 
“ਜਿਨਾ ਬਾਤ ਕੋ ਬਹੁਤ ਅੰਦੇਸਰੋ ਤੇ ਮਿਟੇ ਸਭਿ ਗਇਆ। ” 
- ਸੋਰ ੫, ੧੪, ੧੧ (612) 
(ਫਾ. ਅੰਦੇਸ਼ਾ) (1) ਡਰ, ਫਿਕਰ, ਚਿੰਤਾ ਤੌਖਲਾ 
“ਝਿਬਿਧਿ ਕਰਮ ਕਮਾਈਅਹਿ ਆਸ ਅੰਦੇਸਾ ਹੋਇ। ? 
- ਸਿਰੀ ੧, ੧੨, ੩:੧ (18) 


ਹੋਰ ਰੂਪ: 
ਅਦੇਸਾ - 
“ਸਚੁ ਸਬਦੁ ਧਿਆਇਆ ਮੰਗਲੁ ਗਾਇਆ ਚੂਕੇ ਮਨਹੁ ਅਦੇਸਾ। ” 
- ਵਡ ੫. ਛੰਤ ੧, ੨:੩ (576) 


ਅੰਦੇਸਿਆ - 
“ਮਿਟੇ ਅੰਦੇਸਿਆ ਹਾਂ। ?” 
- ਆਸਾ ੫, ੧੬੦, ੧੫ (410) 
ਅੰਦੇਸੇ - 
“ਮਿਟੇ ਅੰਦੇਸੇ ਨਾਨਕ ਸੁਖੁ ਪਾਇਆ। ” 
- ਗਉਂ ੫, ੧੩੦, ੪:੨ (192) 


(ਸੰ.) ਨਮਸਕਾਰ, ਪ੍ਰਣਾਮ 
“ਬ੍ਹਮ ਗਿਆਨੀ ਕਉ ਸਦਾ ਅਦੇਸੁ। ” 
- ਗਉ ੫. ਸੁਖ ੮, ੭:੪ (273) 
(ਸੰ.) ਅਦਿਸ਼ਟ, ਜੋ ਨਹੀ' ਦਿਸਦਾ 
“ਜਸ ਅਦੇਖਿ ਤਸ ਰਾਖਿ ਬਿਚਾਰਾ। ” 





175 


- ਗਉਂ ਕਬ, ਬਾਅ ੨੪੨ (341) 
(ਫਾ. ਅਦੋਹ) ਚਿੰਤਾ, ਫਿਕਰ, ਦੁਖ 
“ਦੂਖੁ ਅੰਦੋਹੁ ਨਹੀ ਤਿਹਿ ਠਾਉ। ” 
- ਗਉ ਰਵਿ, ੨, ੧:੨ (345) 
ਅਦਿਸਟ ---- ਅਦਿਖ, ਵੇਖੋ “ਅਦਿਸਿਟ ? 
“ਅਵਿਸਟ ਅਗੋਚਰੁ ਨਾਮੁ ਅਪਾਰਾ। ”? 
- ਮਾਰੂ ੧, ਸੋਲਾ ੨੧, ੫:੧ (1041) 


ਹੋਰ ਰੂਪ: 


ਅਵਿਸਟੁ - 
“ਤਿਸ ਰੂਪੁ ਨ ਰੇਖ ਅਦ੍ਰਿਸਟੁ ਕਹੁ ਜਨ ਕਿਉ ਧਿਆਈਐ। ” 
- ਸੋਰ ੪, ਵਾਰ ੪2੨ (644) 


ਅਢਿਸਟੁ ---- (1) ਅਦਿਖ, ਵੇਖੋ “ਅਦਿਸਟ 
(2) ਅਦਿਖ ਪ੍ਰਭੂ 
“ਦੇਖਿ ਅਦਿਸਟੁ ਰਹਉ ਬਿਸਮਾਦੀ ਦੁਖੁ ਬਿਸਰੈ ਸੁਖੁ ਹੋਈ ਜੀਉ। ” 
- ਸੋਰ ੧, ੧੧, ੩੨ (599) 


ਅਵਿਸਟੋ ---- ਅਦਿਖ ਸ੍ਰਿਸਟੀ/ਰਚਨਾ 
“ਪਅਦ੍ਰਿਸਟੋ ਕਰਤਾ ਦਿਸਟੋ ਕਰਤਾ। ”” 
- ਗੋਂਡ ੫, ੧, ੧:੨ (862) 
(1) (ਸੰ.) ਹੇਠਾਂ 
“'ਕਿਰਤੁ ਪਇਆ ਅਧ ਊਰਧੀ ਬਿਨੁ ਗਿਆਨ ਬੀਚਾਰਾ। ” (ਭਾਵ ਨਰਕ) 
- ਗਉ ੧, ਅਸ ੧੭, ੩:੧ (228) 
(2) ਅਧਵਾਟੇ 
“ਅਧ ਵਿਚਿ ਫਿਰੈ ਮਨੁਮੁਖ ਵੇਚਾਰਾ ਗਲੀ ਕਿਉ ਸੁਖੁ ਪਾਵੈ । ” 
- ਗਉਂ ੪, ਵਾਰ ੧੧ਸ, ੪, ੧:੨ (305) 
“ਮਨਮੁਖਾ ਉਰਵਾਰੁ ਨ ਪਾਰੁ ਹੈ ਅਧ ਵਿਚਿ ਰਹੇ ਲਪਟਾਇ। ” 
- ਸਲੋ ੩, ੩੪੩ (1417) 
(3) ਅੱਧੀ/ਅੱਧਾ 
“ਜੇ ਇਕ ਅਧ ਚੰਗੀ ਕਰੇ ਦੂਜੀ ਭੀ ਵੇਰਾਸਿ। ” 
- ਆਸਾ ੧, ਵਾਰ ੨੨ਸ, ੨, ੫:੨ (474) 
“ਅਧ ਸੇਰੁ ਮਾਂਗਉ ਦਾਲੇ । ”” 
- ਸੋਰ ਕਬ, ੧੧, ੨:੩ (656) 
(4) ਅਧ (ਵਿਚਕਾਰੋ), ਵਿਚਕਾਰੋ' 
“ਸੰਤ ਕਾ ਦੋਖੀ ਅਧ ਬੀਚ ਤੇ ਟੂਟੈ। ” 
- ਗਉ ੫. ਸੁਖ ੧੩, ੫:੧ (280) 
“ਟੂਟੀ ਨਿੰਦਕ ਕੀ ਅਧ ਬੀਚ । ? 
੍‌੍ - ਸਾਰ ੫, ੧੦੬, ੧":੧ (1224) 





176 


(ਸੰ.) (1) ਅੰਨ੍ਹਾ/ਅਗਿਆਨੀ, ਬੇਸਮਝ ਮਨੁੱਖ 
“ਮਨਮੁਖ ਅੰਧ ਨ ਚੇਤਹੀ ਡੂਬਿ ਮੁਏ ਬਿਨੁ ਪਾਣੀ। ”” 
- ਸਿਰੀ ੩, ੪੫, ੧੩ (31) 
ਹੋਰ ਰੂਪ: 
ਅੰਧਹ - 
“ਰਚੰਤਿ ਮੂੜ ਅਗਿਆਨ ਅੰਧਹ ਨਾਨਕ ਸੁਪਨ ਮਨੋਰਥ ਮਾਇਆ। ” 
- ਜੈਤ ੫, ਵਾਰ ੮ਸ, ੫, ੧੨ (707) 


$ 


ਅੰਧੁ - 
“ਮਨਮੁਖ ਅੰਧੁ ਐਸੇ ਕਰਮ ਕਮਾਏ । ”” 


- ਮਾਝ ੩, ੩੦, ੭:੨ (127) 
(2) (ਸੰ.) ਘੁਪ, ਗੂੜਾ, ਘੋਰ 
“ਬਾਝੁ ਗੁਰੁ ਹੈ ਅੰਧ ਅੰਧਾਰਾ। ”” 
੍‌੍ - ਮਾਝ ੩, ੨੬, ੭:੧ (125) 


- ਗਉ ੫. ਸੁਖ ੧੦, ੨੨ (275) 


- ਮਾਝ ੩, ਅਸ ੧੨, ੫:੨ (116) 


- ਆਸ ੩, ੪੪, ੨੨ (362) 


“ਬਾਝ ਗੁਰੁ ਹੈ ਅੰਧੁ ਗੁਬਾਰਾ। ? 
੍‌੍ - ਮਾਝ ੩, ੧੨, ੫:੨ (116) 
“ਜਮ ਮਾਰਗ ਪੰਥੁ ਨ ਸੁਝਈ ਉਛੜੁ ਅੰਧ ਗੁਬਾਰੋਵਾ। ? 
- ਵਡ ੧, ਅਲਾ ੪, ੩:੧ (581) 
ਹੋਰ ਰੂਪ: 
ਅੰਧੁ - 
“ਅੰਧੁਲੈ ਨਾਮੁ ਵਿਸਾਰਿਆ ਮਨਮੁਖਿ ਅੰਧੁ ਗੁਬਾਰੁ । ” 
- ਸਿਰੀ ੧, ੧੩, ੩:੨ (19) 
(5) ਅੰਨ੍ਹਾ, ਅਗਿਆਨ 
“ਅੰਧ ਬਿਲਾ ਤੇ ਕਾਢਹੁ ਕਰਤੇ ਕਿਆ ਨਾਹੀ ਘਰਿ ਤੇਰੈ । ” 
- ਦੇਵ ੫, ੧੨, ੨੧ (530) 
(6) ਬਿਲਕੁਲ ਨਾਂ ਸਮਝਣ ਵਾਲਾ (ਭਾਵ) 
“ਅਸੰਖ ਮੂਰਖ ਅੰਧ ਘੋਰ। ” 
- ਜਪੁ ੧੮:੧੧ (4) 
(ਪਰੰਪਰਕ ਤੌਰ ਉਪਰ “ਮੂਰਖਾਂ” ਦੀਆਂ ਤਿੰਨ ਕਿਸਮਾਂ ਕੀਤੀ ਜਾਂਦੀਆਂ ਹਨ: 





177 


ਮੂਰਖ - ਬੇਸਮਝ, ਪਰ ਸਮਝਾਇਆ ਸਮਝ ਜਾਣ ਵਾਲੇ। 
ਅੰਧ ਮੂਰਖ - ਜੋ ਸਮਝਾਇਆਂ ਵੀ ਨ ਸਮਝਣ। 
ਘੋਰ ਮੂਰਖ - ਜੋ ਸਮਝਾਇਆ ਸਗੋ' ਲੜਨ ਨੂੰ ਪੈਣ। ) 
ਹੋਰ ਰੂਪ: 
ਅੰਧੁ - 
“ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ਼ਾ ਬਿਖੁ ਸੰਚੈ ਅੰਧੁ ਅਗਿਆਨੁ । ” 
- ਸਿਰੀ ੧, ਪਹ ੪, ੩:੧ (77) 
(7) ਅੰਨ੍ਹਾ, ਬਹੁਤ ਡੂੰਘਾ 
“ਅੰਧ ਕੁਪ ਤੇ ਕੰਢੇ ਚਾੜੇ । ” 
੍‌੍ - ਮਾਝ ੫, ਅਸ ੩੭, ੪:੧ (131) 
“ਗ੍ਰਿਹਿ ਅੰਧ ਕੁਪਾਇਆ। ”” 
੍‌੍ - ਸੂਹੀ ੫, ੪੬, ੩੧ (746) 
(8) ਨੇਤਰਹੀਨ, ਅੰਨ੍ਹਾ 
“ਅੰਧ ਗੁੰਗ ਪਿੰਗੁਲ ਮਤਿਹੀਨਾ ਪਭ ਰਾਖਹੁ ਰਾਖਨਹਾਰਾ। ” 
- ਦੇਵ ੫, ੧੧, ੨:੧ (530) 
ਹੋਰ ਰੂਪ: 
ਅੰਧਕਹ - (ਸੰ.) 
“ਸਾਗਰੰ ਲੰਘੰਤਿ ਪਿੰਗੰ ਤਮ ਪਰਗਾਸ ਅੰਧਕਹ। ? 
- ਸਸ ੫, ੫੫੨ (1359) 
ਅੰਧਾਂ - 
“ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ । ”” 
੍‌ - ਸੂਹੀ ੧, ਛੰਤ ੫, ੬:੧ (767) 
ਅੰਧੇ - 
“ਅੰਧੇ ਗੁੰਗੇ ਅੰਧ ਅੰਧਾਰੁ । ”” 
- ਬਿਹਾ ੪, ਵਾਰ ੨੦ਸ, ੧, ੨੩ (556) 
ਅੰਧੁ - 
“ਮਨਮੁਖ ਮਨੁ ਤਨੁ ਅੰਧੁ ਹੈ ਤਿਸ ਨਉ ਠਉਰ ਨ ਠਾਉ। ” 
- ਸਿਰੀ ੩, ੪੩, ੨੯੧ (30) 
(ਸੰ.) (1) ਬੇਸਮਝੀ/ ਅਗਿਆਨ ਦਾ ਹਨੇਰਾ 
“ਅੰਧਕਾਰ ਸੁਖਿ ਕਬਹਿ ਨ ਸੋਈਹੈ । ” 
- ਗਉਂ ਕਬ, ੮, ੧:੧ (325) 


ਹੋਰ ਰੂਪ: 
ਅੰਧਕਾਰੁ - 
“ਅੰਧਕਾਰੁ ਮਿਟਿਓ ਤਿਹ ਤਨ ਤੇ ਗੁਰਿ ਸਬਦਿ ਦੀਪਕੁ ਪਰਗਾਸਾ। ”? 
- ਗਉਂ ੫, ੧੩੩”, ੧:੧ (208) 


(2) ਹਨ੍ਹੇਰਾ 
“ਅੰਧਕਾਰ ਦੀਪਕ ਦੀਪਾਹਿ। ” 





178 


- ਗਉਂ ੫, ੭੯, ੨੨ (179) 


“ਜਿਹ ਮੰਦਰਿ ਦੀਪਕੁ ਪਰਗਾਸਿਆ ਅੰਧਕਾਰੁ ਤਹ ਨਾਸਾ। ”” 

- ਕੇਦਾ ਕਬ, ੧, ੪:੧ (1123) 
(ਸੰ.) ਵਧੇਰੀ, ਬਹੁਤੀ, ਜ਼ਿਆਦਾ 
“ਅਧਕੀ ੜ਼ਿਸਨਾ ਵਿਆਪੈ ਕਾਮੁ। ? 


- ਗਉ ੧, ਅਸ ੧੨, ੩੨ (226) 


(ਸੰ.) ਅੰਨ੍ਹਾ ਕੂਪ (ਅਗਿਆਨਤਾ/ਮੋਹ ਮਾਇਆ ਦਾ) 
““ਅੰਧਕੂਪ ਤੇ ਕੰਢੇ ਚਾੜੈ। ” 


- ਮਾਝ ੫. ਅਸ ੩੭, ੪੧ (131) 
ਅੰਨ੍ਹਿਆਂ ਵਾਂਗ 
“ਢੂੰਢਤ ਡੋਲਹਿ ਅੰਧਗਤਿ ਅਰੁ ਚੀਨਤ ਨਾਹੀ ਸੰਤ। ” 
- ਸਲੋ ਕਬ, ੨੪੧੧ (1377) 
ਵਡਾ ਬੇਸਮਝ, ਘੋਰ ਅਗਿਆਨੀ 
“ਅਸੰਖ ਮੂਰਖ ਅੰਧਘੋਰ। ” 
- ਜਪੁ ੧੮:੧ (4) 


ਘੁਪ ਹਨੇਰਾ, ਭਿਆਨਕ ਹਨੇਰਾ 
“ਦਿਹੁ ਦੀਵੀ ਅੰਧਘੋਰੁ ਘਬੁ ਮੁਹਾਈਐ। ”” 
- ਸੂਹੀ ੧, ਅਸ ੪, ੫੧ (752) 


(ਸੰ.) ਮਾਲਕ, ਰਾਜਾ, ਸ਼ਾਸਕ 
“ਸੁੰਨ ਸੰਧਿਆ ਤੇਰੀ ਦੇਵ ਦੇਵਾਕਰ ਅਧਪਤਿ ਆਦਿ ਸਮਾਈ। ” 
- ਪ੍ਰਭਾ ਕਬ, ੫, ੧:੧ (1350) 


ਅਧਵਾਟੇ 
“ਬਾਬਾ ਆਇਆ ਹੈ ਉਠਿ ਚਲਣਾ ਅਧਪੰਧੇ ਹੈ ਸੰਸਾਰੋਵਾ। ” 
- ਵਡ ੧, ਅਲਾ ੪, ੨੧ (581) 


(ਸੰ.) (1) ਮਾਮੂਲੀ ਜਿਹਾ 
“ਪ੍ਰਗਟਿ ਭਇਓ ਸਭ ਲੋਅ ਮਹਿ ਨਾਨਕ ਅਧਮ ਪਤੰਗ। ”? 
- ਚਉਂ ੫, ੧੧:੨ (1364) 
(2) ਨੀਚ 
“ਅਧਮ ਚੰਡਾਲੀ ਭਈ ਬ੍ਰਹਮਣੀ ਸੂਦੀ ਤੇ ਸੇਸਟਾਈ ਰੇ। ” 
- ਆਸਾ ੫. ੪੪, ੧੧ (381) 


ਅਧਮੰ - 
“ਅਨਿਕ ਸਾਸਨ ਤਾੜੰਤਿ ਜਮਦੂਤਹ ਤਵ ਸੰਗੇ ਅਧਮੰ ਨਰਹ। ” 





179 


- ਸਸ ੫, ੪੭:੪ (1358) 


ਅਧਮੁ - 
“ਐਸਾ ਅਧਮੁ ਅਜਾਤਿ ਨਾਮਦੇਉ ਭਉ ਸਰਨਾਗਤਿ ਆਈਅਲੇ। ” 
- ਮਾਲੀ ਨਾਮ, ੨, ੨:੨ (988) 
(ਸੰ.) ਨੀਚਤਾ, ਨੀਵਾਂਪਣ, ਗਿਰਾਵਟ 
“ਬਿਖਿਆ ਸਕਤ ਰਹਿਓ ਨਿਸ ਬਾਸੁਰ ਨਹ ਛੂਟੀ ਅਧਮਾਈ। ”” 
- ਸੋਰ ੯, ੬, ੧੨ (632) 
ਅਧ ਵਿਚਾਲੇ 
“ਗੁਰੁ ਜੁ ਨ ਚੇਤਹਿ ਆਪਨੋ ਅਧਮਾਝਿ ਲੀਜਹਿਗੇ ਲੂਟਿ। ” 
- ਸਲੋ ਕਬ, ੭੩੨ (1368) 
ਬਿਨਾਂ ਆਸਰੇ ਦੇ 
“ਹੁਕਮੇ ਧਾਰਿ ਅਧਰ ਰਹਾਵੈ । ” 
- ਗਉ ੫. ਸੁਖ ੧੧, ੧:੫ (277) 
ਨਿਆਸਰੇ, ਬੇਸਹਾਰੇ 
- ਸਸ ੫. ੨੧੧ (1355) 
ਧਰਮ ਰਹਿਤ, ਕੁਕਰਮੀ, ਧਰਮ ਵਿਪਰੀਤ 
“'ਏ ਲੰਪਟ ਨਾਚ ਅਧਰਮ । ” 
- ਪ੍ਰਭਾ ਬੇਣੀ, ੧, ੩:੪ (1351) 
(ਸੰ.) ਬੇਨਿਆਈ/ ਬੇਇਨਸਾਫੀ ਨਾਲ 
“ਕਾੜਾ ਅੰਦੇਸਾ ਕਿਉ ਕੀਜੈ ਜਾ ਨਾਹੀ ਅਧਰਮਿ ਮਾਰਦਾ। ” 
- ਸਿਰੀ ੪, ਵਾਰ ੧੮:੩ (90) 
ਧਰਮ ਦੇ ਵਿਪਰੀਤ, ਅਧਰਮ 
“ਜੀਅ ਬਧਹੁ ਸੁ ਧਰਮੁ ਕਰਿ ਥਾਪਹੁ ਅਧਰਮੁ ਕਹਹੁ ਕਤ ਭਾਈ। ” 
- ਮਾਰੂ ਕਬ, ੧, ੨:੧ (1103) 
(ਸੰ.) ਆਸਰਾ, ਟੇਕ, ਆਧਾਰ 
“ਨਾਮੋ ਹੋ ਨਾਮੁ ਸਾਹਿਬ ਕੋ ਪ੍ਰਾਨ ਅਧਰੀਆ। ?” 
- ਗਉਂ ੫, ੧੪੩”, ੧":੨ (211) 
ਅੰਨ੍ਹੀ (ਗੁਮਰਾਹ ਕਰਨ ਵਾਲੀ) 
“ਕਿਉ ਰਾਹਿ ਜਾਂਵੈ ਮਹਲੂ ਪਾਂਵੈ ਅੰਧ ਕੀ ਮਤਿ ਅੰਧਲੀ। ” 
- ਸੂਹੀ ੧, ਛੰਤ ੫, ੬:੩ (767) 


ਹੋਰ ਰੂਪ: 
ਅੰਧੁਲੇ - 
“ਅੰਧੁਲੇ ਕੀ ਮਤਿ ਅੰਧਲੀ ਬੋਲੀ ਆਇ ਗਇਆ ਦੁਖੁ ਤਾਹਾ ਹੇ। ” 
- ਮਾਰੂ ੧, ਸੋਲਾ ੧੨, ੧੧:੩ (1033) 





160 


ਅਧਵੀਚਹੁ --- ਅਧ ਵਿਚੋ” 
“ਸਾਕਤ ਸਿਉ ਮੁਖਿ ਜੋਰਿਐ ਅਧਵੀਚਹੁ ਟੂਟੈ। ” 
- ਬਿਲਾ ੫, ੪੪, ੪:੧ (811) 


(1) ਨੇਤਰਹੀਨ, ਅੰਨ੍ਹਾ 
“ਸਹ ਦੇਖੇ ਬਿਨੁ ਪ੍ਰੀਤਿ ਨ ਉਪਜੈ ਅੰਧਾ ਕਿਆ ਕਰੇਇ। ”” 
ਹੁ - ਸਿਰੀ ੧, ਵਾਰ ੧ਸ, ੩, ੨:੩ (83) 
“ਅਗਿਆਨੀ ਅੰਧਾ ਮਗੁ ਨ ਜਾਣੈ ਫਿਰਿ ਫਿਰਿ ਆਵਣ ਜਾਵਣਿਆ। ”? 
- ਮਾਝ ੩, ਅਸ ੨, ੫:੩ (110) 
“ਕੋਈ ਮੁਗਲੂ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ। ”” 
- ਆਸਾ ੧, ਅਸ ੧੨, ੪੩ (418) 
(2) ਗਿਆਨਹੀਨ, ਅਗਿਆਨੀ 
“ਦੋਸੁ ਦੇਤ ਆਗਹ ਕਉ ਅੰਧਾ। ?” 
- ਗਉ ੫. ਬਾਅ ੩੯੬ (258) 
“ਅੰਧਾ ਲੋਕ ਨ ਜਾਣਈ ਮੁਰਖੁ ਏਆਣਾ। ”” 
੍‌੍ - ਗਉ ਕਬ, ੫੦, ੧:੨ (333) 


“ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ । ” 


- ਸੂਹੀ ੧, ਛੰਤ ੫, ੬:੧ (767) 
ਹੋਰ ਰੂਪ: 
ਅੰਧੋ - 
“ਜੇ ਬਹੁਤਾ ਸਮਝਾਈਐ ਭੋਲਾ ਭੀ ਸੋ ਅੰਧੋ ਅੰਧਾ। ? 
- ਆਸਾ ੩, ੩੧, ੧":੨ (358) 
(3) ਅੰਨ੍ਹਾ (ਵਿਵੇਕਹੀਨ) 
“ਅੰਧਾ ਸਚਾ ਅੰਧੀ ਸਟ। ? 
- ਗਉ ੧, ੧, ੨:੪ (151) 
“ਗੁਰੂ ਸਦਾਏ ਅਗਿਆਨੀ ਅੰਧਾ ਕਿਸੁ ਓਹੁ ਮਾਰਗਿ ਪਾਏ । ” 
- ਗੂਜ ੩, ੭, ੩:੨ (491) 
ਅਧਾਖ੍ਰੁ ---- (ਸੰ.) ਅਧਾ ਅਖਰ 
“ਬ੍ਰਹਮ ਗਿਆਨੀ ਕਾ ਕਥਿਆ ਨਾ ਜਾਇ ਅਧਾਖਰੁ । ” 
- ਗਉਂ ੫. ਸੁਖ ੮, ੭੫ (273) 


“ੜਿਭਵਣ ਤਾਰਣਹਾਰੁ ਸੁਆਮੀ ਏਕੁ ਨ ਚੇਤਸਿ ਅੰਧਾਤਾ। ”” 
- ਗਉ ੧, ੧੫, ੨੨ (155) 


(ਸੰ.) (1) ਆਸਰਾ, ਸਹਾਰਾ, ਭਰੋਸਾ 
“ਸੰਤ ਸਰਣਾਈ ਲਭਣੇ ਨਾਨਕ ਪ੍ਰਾਣ ਅਧਾਰ। ”” 
- ਸਿਰੀ ੫, ਛੰਤ ੩, ੧:੨ (80) 


ਹੋਰ ਰੂਪ: 
ਅਧਾਰਾ - 





161 


“ਜੀਅ ਪ੍ਰਾਣ ਪ੍ਰਭ ਮਨਹਿ ਅਧਾਰਾ। ”” 
- ਮਾਝ ੫. ੩੨, ੧੧ (103) 
ਅਧਾਰਿ - 
“ਜੈਸੇ ਜਨਨਿ ਜਠਰ ਮਹਿ ਪ੍ਰਾਨੀ ਓਹ ਰਹਤਾ ਨਾਮੁ ਅਧਾਰਿ। ”” 
- ਆਸਾ ੫. ੩੭, ੨੧ (379) 
ਅਧਾਰੀ - 
“ਮਨ ਤਨ ਧਨ ਗੁਰ ਪ੍ਰਾਨ ਅਧਾਰੀ। ” 
- ਗਉ ੫, ੧੩੯, ੧:੨ (193) 
ਅਧਾਰੁ - 
“ਦੁਖੁ ਸੰਤਾਪੁ ਨ ਲਗਈ ਜਿਸੁ ਹਰਿ ਕਾ ਨਾਮੁ ਅਧਾਰੁ। ? 
੍‌੍ - ਸਿਰੀ ੫, ੭੬, ੩:੨ (44) 
ਅਧਾਰੇ 


“ਆਦਿ ਜੁਗਾਦੀ ਸੇਵਕ ਸੁਆਮੀ ਭਗਤਾ ਨਾਮੁ ਅਧਾਰੇ। ” 
- ਸਿਰੀ ੫, ਛੰਤ ੨, ੨੫ (79) 
ਅਧਾਰੈ - 
“ਨਾਮੋ ਗਾਵਨੁ ਨਾਮੁ ਧਿਆਵਨੁ ਨਾਮੁ ਹਮਾਰੇ ਪ੍ਰਾਨ ਅਧਾਰੈ। ” 
- ਕਾਨ ੫, ੨੪, ੧੧੨ (1302) 
ਅਧਾਰੋ - 
“ਨਾਨਕ ਕਾਮਣਿ ਸਹਿਜ ਸਮਾਣੀ ਜਿਸੁ ਸਾਚਾ ਨਾਮੁ ਅਧਾਰੋ। ”” 
- ਗਉ ੩, ਛੰਤ ੨, ੩:੬ (244) 
(2) ਆਹਾਰ (ਸਹਾਰਾ) 
“ਭੁਖੇ ਕਉ ਦੇਵਤ ਅਧਾਰ। ” 
ਰਹ - ਗਉ ੫. ਸੁਖ ੧੫, ੭:੨ (283) 
ਹੋਰ ਰੂਪ: 
ਅਧਾਰਿ - 
“ਖੀਰ ਅਧਾਰਿ ਬਾਰਿਕੁ ਜਬ ਹੋਤਾ ਬਿਨੁ ਖੀਰੈ ਰਹਨੁ ਨ ਜਾਈ। ” 
- ਮਲਾ ੫, ੨, ੧:੧ (1266) 
ਅਧਾਰੀ - 
“ਹਰਿ ਬਿਨੁ ਜੀਅਰਾ ਰਹਿ ਨ ਸਕੈ ਜਿਉ ਬਾਲਕੁ ਖੀਰ ਅਧਾਰੀ। ?” 
- ਗੂਜ ੪, ਅਸ ੧, ੧:੧ (506) 


ਅਧਾਰੁ - 
“ਲਖ ਚਉਰਾਸੀਹ ਜਿਨਿ ਸਿਰੀ ਸਭਸੈ ਦੇਇ ਅਧਾਰੁ । ” 

- ਸਿਰੀ ੩, ੩੬, ੫:੨ (27) 
“ਸਾਚੁ ਨਾਮੁ ਅਧਾਰੁ ਮੇਰਾ ਜਿਨਿ ਭੁਖਾ ਸਭਿ ਗਵਾਈਆ। ” 

- ਰਾਮ ੩, ਅਨੰ ੪:੨ (917) 


ਅਧਾਰੇ - 
“ਗੁਰ ਕੈ ਤਕੀਐ ਨਾਮਿ ਅਧਾਰੇ। 


੫ 


ਅਧਾਰ - 


- ਮਾਝ ੩, ਅਸ ੧੫, ੩:੨ (118) 





182 


“ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ । ”” 
- ਮੁੰਦਾ ੫, ੧੨ (1429) 


“ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ। ”” 
- ਆਸਾ ੧, ਵਾਰ ੧ਸ, ੨, ੨੨ (463) 
ਹੋਰ ਰੂਪ: 
ਅੰਧਾਰਾ - 
“ਬਿਨੁ ਸਤਿਗੁਰ ਸੇਵੇ ਘੋਰ ਅੰਧਾਰਾ। ”” 


- ਮਾਰੂ ੩, ਸੋਲਾ ੧੧, ੪:੧ (1054) 


ਅੰਧਾਰਿ - 
“ਗੁਰਮੁਖਿ ਹੋਇ ਸੁ ਅਹਿਨਿਸਿ ਨਿਰਮਲੁ ਮਨਮੁਖਿ ਰੈਣਿ ਅੰਧਾਰਿ। ” (ਹਨੇਰੀ) 
- ਗੂਜ ੧, ੨, ੨:੨ (489) 
ਅੰਧਾਰੀ - 
“ਰੈਣਿ ਅੰਧਾਰੀ ਕਾਰੀਆ ਕਵਨ ਜੁਗਤਿ ਜਿਤੁ ਭੋਰੈ । ? 
- ਗਉਂ ੫, ੧੫੦, ੧੧੨ (212) 
ਅੰਧਾਰੁ - 
“ਹਉਮੈ ਕਰਤਾ ਜਗੁ ਮੁਆ ਗੁਰ ਬਿਨੁ ਘੋਰ ਅੰਧਾਰੁ। ? 
- ਸਿਰੀ ੩, ੫੩, ੩:੧ (34) 
ਅੰਧਾਰੇ - 
“ਸਾਧ ਸੰਗਿ ਮਿਟੇ ਭਰਮ ਅੰਧਾਰੇ। ? 
- ਆਸਾ ੫, ੭੬, ੪੧ (389) 
ਅੰਧਾਰੋ - 
“ਦੁਇ ਪੁੜ ਜੋੜਿ ਵਿਛੋੜਿਅਨੁ ਗੁਰ ਬਿਨੁ ਘੇਰੁ ਅੰਧਾਰੋ । ” 
- ਵਡ ੧, ਅਲਾ ੩, ੧:੩ (580) 
ਅੰਧ੍ਾਰ - 
“ਬਲਿਓ ਚਰਾਗੁ ਅੰਧਾਰ ਮਹਿ ਸਭ ਕਲਿ ਉਧਰੀ ਇਕ ਨਾਮ ਧਰਮ। ”” 
- ਸਮੁ ੯:੫ (1387) 
ਅੰਧਾਰੁ - 
“ਦਿਤੈ ਕਿਤੈ ਨ ਸੰਤੋਖੀਅਹਿ ਅੰਤਰਿ ਤਿਸਨਾ ਬਹੁ ਗਿਆਨੁ ਅੰਧਾਰੁ । ” 
- ਗਉ ੪, ਵਾਰ ੩੧ਸ, ੪, ੧:੪ (316) 
ਅਧਾਰੀ ---- (1) ਆਸਰਾ, ਵੇਖੋ “ਅਧਾਰ” (1) 
(2) ਅਹਾਰ, ਵੇਖੋ “ਅਧਾਰ” (2) 
(3) ਓਟ 
“ਆਨੰਦ ਮੁਲ ਅਨਾਥ ਅਧਾਰੀ। ”? 
੍‌੍ - ਧਨਾ ੧, ਅਸ ੧, ੫:੧ (685) 


(1) ਅੰਧਕਾਰ, ਹਨੇਰਾ ਵੇਖੋ “ਅੰਧਕਾਰ? 
(2) ਅਗਿਆਨਤਾ 
“ਪਉ ਸੰਤ ਸਰਣੀ ਲਾਗੁ ਚਰਣੀ ਮਿਟੈ ਦੂਖੁ ਅੰਧਾਰੁ । ” 





183 


- ਸਿਰੀ ੫, ੯੫, ੨੨ (51) 
ਹੋਰ ਰੂਪ: 
ਅੰਧਾਰੇ - 
“ਮਿਟੇ ਅੰਧਾਰੇ ਤਜੇ ਬਿਕਾਰੇ ਠਾਕੁਰ ਸਿਉ ਮਨੁ ਮਾਨਾ। ? 
- ਸੂਹੀ ੫, ਛੱਤ ੪, ੪:੩ (779) 
ਅੰਧਿਆਂ ---- ਅਗਿਆਨੀਆਂ, ਅੰਨ੍ਹਿਆਂ 
“ਅੰਦਰਹੁ ਬਾਹਰਹੁ ਅੰਧਿਆਂ ਸੁਧਿ ਨ ਕਾਈ ਪਾਇ। ? 
- ਸੋਰ ੪, ਵਾਰ ੧੨ਸ, ੩, ੨:੨ (647) 
ਹੋਰ ਰੂਪ: 
ਅੰਧਿਆ - 
“ਮੂਰਖ ਅੰਧਿਆ ਅੰਧੀ ਧਾਤੁ । ” 
- ਸਾਰ ੪, ਵਾਰ ੬ਸ, ੧, ੧:੯ (1239) 
(1) (ਸੰ.) ਨਿਜ ਨਾਲ ਸਬੰਧਿਤ, ਸੁਆਰਥ (ਸੰਥਾ ਪੋਥੀਆਂ, ਕੋਸ਼ ਤੇ ਨਿਰੁਕਤ) 
“ਅਧਿਆਤਮ ਕਰਮ ਜੇ ਕਰੇ ਨਾਮੁ ਨ ਕਬਹੀ ਪਾਇ। ”” 
- ਸਿਰੀ ੩, ੫੧, ੧:੨ (33) 
(ਮਹਾਨ ਕੋਸ਼, ਸ਼ਬਦਾਰਥ ਤੇ ਨਿਰਣਯ ਇਸ ਦੇ ਅਰਥ “ਆਤਮ ਗਿਆਨ” ਦੇ 
ਕਰਦੇ ਹਨ) 
(2) (ਸੰ.) ਆਤਮਾ ਸਬੰਧੀ, ਆਤਮਕ 
“ਅਧਿਆਤਮ ਕਰਮ ਕਰੇ ਤਾ ਸਾਚਾ। ”” 
- ਗਉ ੧, ਅਸ ੬, ੧:੧ (223) 
(3) ਆਤਮਕ ਗਿਆਨ ਪ੍ਰਾਪਤੀ ਲਈ, ਆਤਮ ਗਿਆਨ ਨੂੰ ਸਾਧਨ ਲਈ 
“ਅਧਿਆਤਮ ਕਰਮ ਕਰੇ ਦਿਨੁ ਰਾਤੀ। ” 
- ਮਾਰੂ ੧, ਸੋਲਾ ੧੮, ੯:੧ (1039) 
ਅਧਿਆਤਮੀ - ਆਤਮ ਗਿਆਨੀ 
“ਅਧਿਆਤਮੀ ਹਰਿ ਗੁਣਤਾਸੁ ਮਨਿ ਜਪਹਿ ਏਕੁ ਮੁਰਾਰਿ। ” 
- ਸਿਰੀ ੩, ੬੩, ੨:੩ (38) 
ਅੰਧਿਆਰ --- ਹਨੇਰਾ, ਵੇਖੋ “ਅੰਧਾਰ? 
“ਪੰਚ ਦੂਤ ਬਿਆਪਤ ਅੰਧਿਆਰ। ”” 
- ਗਉਂ ੫, ੮੮, ੩:੪ (182) 


ਹੋਰ ਰੂਪ: 
ਅੰਧਿਆਰਾ - 
“ਤਹ ਭਇਆ ਪ੍ਰਗਾਸੁ ਮਿਟਿਆ ਅੰਧਿਆਰਾ ਜਿਉ ਸੂਰਜ ਰੈਣਿ ਕਿਰਾਖੀ। ” 
- ਸਿਰੀ ੪, ਵਾਰ ੧੨੪ (87) 


“ਸਾਂਝ ਪਰੀ ਦਹਦਿਸ ਅੰਧਿਆਰਾ। ? 
- ਸੂਹੀ ਰਵਿ, ੨, ੩੨ (794) 
ਅੰਧਿਆਰਿ - 





164 


“ਨਾਮੁ ਮਿਲੈ ਚਾਨਣੁ ਅੰਧਿਆਰਿ। ”” 
- ਬਿਲਾ ੧, ੩, ੨:੪ (796) 
ਅੰਧਿਆਰਾ -- (1) ਹਨੇਰਾ, ਵੇਖੋ “ਅੰਧਿਆਰ” 
(2) ਅਗਿਆਨਤਾ (ਦਾ ਹਨੇਰਾ) 
“ਗੁਰ ਸਾਖੀ ਮਿਟਿਆ ਅੰਧਿਆਰਾ ਬਜਰ ਕਪਾਟ ਖੁਲਵਾਣਿਆ। ” 
- ਮਾਝ ੩, ਅਸ ੨, ੬:੩ (110) 
ਅੰਧਿਆਰੀ -- (1) ਹਨੇਰੀ 
“ਨਿਸਿ ਅੰਧਿਆਰੀ ਸੁਤੀਏ ਕਿਉ ਪਿਰ ਬਿਨੁ ਰੈਣਿ ਵਿਹਾਇ। ”” 
- ਸਿਰੀ ੧, ੨, ੭:੧ (54) 
“ਪਹਿਲੈ ਪਹਰੈ ਨੈਣ ਸਲੋਨੜੀਏ ਰੈਣਿ ਅੰਧਿਆਰੀ ਰਾਮ। ”” 
- ਤੁਖਾਂ ੧, ਛੰਤ ੨, ੧:੧ (1110) 


- ਸੋਰ ਕਬ, ੭, ੨੧ (655) 


- ਮਾਝ ੫, ੨੧, ੩੧੧ (100) 
(2) ਅਗਿਆਨਤਾ ਰੁਪੀ ਹਨੇਰੇ ਵਿਚ 


“ਸਗਲੀ ਰੈਣਿ ਗੁਦਰੀ ਅੰਧਿਆਰੀ ਸੇਵਿ ਸਤਿਗੁਰੁ ਚਾਨਣੁ ਹੋਇ। ” 
- ਸਿਰੀ ੫, ਪਹ ੪, ੪:੫ (78) 


ਹੋਰ ਰੂਪ: 
ਅੰਧਿਆਰੀਆਂ - 
“ਕਲਿ ਕਾਲਖ ਅੰਧਿਆਰੀਆ। ? 
- ਗਉ ੫, ੧੪੦, ੧:੧ (210) 

ਅੰਧਿਆਰੁ - 
“ਚੂਕਾ ਗਉਣੁ ਮਿਟਿਆ ਅੰਧਿਆਰੁ । ” 

- ਪ੍ਰਭਾ ੫, ਅਸ ੩, ੨੧ (1348) 

ਅੰਧਿਆਰੈ --- (1) ਹਨੇਰੇ, ਵੇਖੋ “ਅੰਧਿਆਰੀ” (1) 

(2) ਅੰਨ੍ਹੇ 
“ਬੂਝੀ ਨਹੀ ਕਾਜੀ ਅੰਧਿਆਰੈ। ” 


- ਗੋਂਡ ਕਬ, ੪, ੩:੪ (871) 


“ਲਾਲਚੁ ਛੋਡਹੁ ਅੰਧਿਹੋ ਲਾਲਚਿ ਦੁਖੁ ਭਾਰੀ। ”” 


- ਆਸਾ ੧, ਅਸ ੧੫. ੫੧ (419) 


(1) (ਸੰ.) ਬਹੁਤ 





185 


“ਤੀਨੇ ਲੋਅ ਵਿਆਪਤ ਹੈ ਅਧਿਕ ਰਹੀ ਲਪਟਾਇ। ” 

- ਸਿਰੀ ੩, ਅਸ ੨੧, ੫:੨ (67) 
“ਮੋਰ ਮੋਰ ਕਰਿ ਅਧਿਕ ਲਾਡੁ ਧਰਿ ਪੇਖਤ ਹੀ ਜਮਰਾਉ ਹਸੈ। ? 

- ਸਿਰੀ ਕਬ, ੧, ੧:੩ (91) 

ਹੋਰ ਰੂਪ: 
ਅਧਿਕਉ - 
“ਜਿਉ ਅਧਿਕਉ ਤਿਉ ਸੁਖੁ ਘਣੋ ਮਨਿ ਤਨਿ ਸਾਂਤਿ ਸਰੀਰਿ। ? (ਵਧੇਰਾ, ਵਧ) 

- ਸਿਰੀ ੧, ਅਸ ੧੧, ੨੨ (60) 


ਅਧਿਕੁ - 
“ਕਾਪੜ ਪਹਿਰਸਿ ਅਧਿਕੁ ਸੀਗਾਰੁ । ” 


- ਬਸੰ ੧, ਅਸ ੧, ੬:੧ (1187) 
(2) ਵਡੇ 
“ਅਧਿਕ ਗਰਤ ਸੰਸਾਰ ਸਾਗਰ ਕਰ ਦਇਆ ਚਾਰਹੁ ਧੋਰ। ”” 
- ਕੈਦਾ ੫, ੧੦, ੧:੧ (1121) 
“ਰਾਵਨ ਹੂੰ ਤੇ ਅਧਿਕ ਛਤ੍ਰਪਤਿ ਖਿਨ ਮਹਿ ਗਏ ਬਿਲਾਤ। ” 
- ਸਾਰ ਕਬ, ੧, ੨:੨ (1251) 
(3) ਹੋਰ, ਵਧੇਰਾ 
“ਅਧਿਕ ਬਿਥਾਰੁ ਕਰਉ ਕਿਸੁ ਕਾਮਿ।” 
- ਗਉਂ ੧, ੮, ੩:੨ (153) 
“ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ। ” 
- ਸੋਰ ੫, ਅਸ ੩, ੧੨ (641) 
(4) ਵਡਿਆਇਆ, ਵਡਾ ਕੀਤਾ 
“ਅੰਬਰੀਕ ਕਉ ਦੀਓ ਅਭੈ ਪਦੁ ਰਾਜੁ ਭਭੀਖਨ ਅਧਿਕ ਕਰਿਓ। ”” 
- ਮਾਰੂ ਨਾਮ, ੧, ੩:੧ (1105) 


- ਗਉ ਕਬ, ੨, ੧":੨ (323) 


“ਸਾਠ ਸੂਤ ਨਵਖੰਡ ਬਹਤਰਿ ਪਾਟੁ ਲਗੋ ਅਧਿਕਾਈ। ” 

- ਗਉਂ ਕਬ, ੫੪, ੧:੨ (335) 
“ਬਿਨੁ ਸਤਿਗੁਰ ਸੇਵੇ ਜਨਮੁ ਨ ਡੋਡੈ ਜੇ ਅਨੇਕ ਕਰਮ ਕਰੈ ਅਧਿਕਾਈ। ” 

- ਸੋਰ ੩, ਅਸ ੧, ੭:੧ (638) 

ਅਧਿਕਾਈ --- (1) ਬਹੁਤ, ਹੋਰ ਅਧਿਕ, ਵੇਖੋ “ਅਧਿਕਾਇ 

(2) ਚੰਗੀ ਤਰ੍ਹਾਂ 
“ਹਉਮੈ ਮਾਰਿ ਸਚਿ ਸਬਦਿ ਸਮਾਣੇ ਸਚਿ ਰਤੇ ਅਧਿਕਾਈ। ” 

- ਵਡ ੩, ਛੰਤ ੩, ੩:੫ (569) 
(“ਨਿਰੁਕਤ” ਇਥੇ ਅਰਥ “ਵਧੇ ਹਨ” ਦੇ ਕਰਦਾ ਹੈ) 





166 


(3) ਵਡਾ 
“ਮਾਰਕੰਡੇ ਤੇ ਕੋ ਅਧਿਕਾਈ ਜਿਨਿ ਤ੍ਰਿਣ ਧਰਿ ਮੁੰਡ ਬੁਲਾਏ । ”” 
`__`= ਧਨਾ ਨਾਮ, ੧, ੧:੨ (692) 
4. ਚਾਹਵਾਨ, ਬਹੁਤ ਇਛੁੱਕ 
“ਮਾਇਆ ਮਾਇਆ ਕੇ ਜੋ ਅਧਿਕਾਈ ਵਿਚਿ ਮਾਇਆ ਪਚੈ ਪਚੀਜੈ। ” 
- ਕਲਿ ੪, ਅਸ ੬, ੭:੧ (1326) 
(ਸੰ.) ਯੋਗਤਾ 
“ਰਾਮੁ ਝੁਰੈ ਦਲ ਮੇਲਵੈ ਅੰਤਰਿ ਬਲੁ ਅਧਿਕਾਰ । ” 
- ਸਲੋ ੧, ੨੫੧੧ (1412) 
(“ਗੁਰੂ ਗ੍ਰੰਥ ਕੋਸ਼” ਇਸ ਦੇ ਅਰਥ “ਅਧਿਕ” ਦਿੰਦਾ ਹੈ) 
(1) (ਸੰ.) ਬੁੱਧੀਹੀਨ ਮਨੁੱਖ, ਸਾਧਾਰਨ/ਭੋਲਾ ਮਨੁੱਖ 
“ਤੁਧੁ ਭਾਵੈ ਅਧੀ ਪਰਵਾਣੁ । ?” 
- ਧਨਾ ੧, ੬, ੪:੩ (662) 
(ਇਸ ਦੇ ਅਰਥ “ਅਧੀ ਘੜੀ? ਦੇ ਵੀ ਲਏ ਜਾਂਦੇ ਹਨ - ਸ੍ਰੀ ਗੁਰੂ ਗ੍ਰੰਥ ਕੋਸ਼) 
(2) (ਸੰ. ,) ਸਾਬਤ/ਪੂਰੇ ਦੋ ਦੋ ਹਿੱਸਿਆਂ ਵਿਚੋ ਇਕ 
“ਦਇਆ ਦੁਆਪੁਰਿ ਅਧੀ ਹੋਈ। ”? 
- ਮਾਰੂ ੧, ਸੋਲਾ ੪, ੮:੧ (1023) 


(1) ਅੰਨ੍ਹੀ 
“ਅੰਧੀ ਨਾਮੁ ਨ ਚੇਤਈ ਸਭ ਬਾਧੀ ਜਮਕਾਲਿ। ” 


- ਸਿਰੀ ੩, ੪੭, ੩੨ (32) 
(2) ਅਗਿਆਨਤਾ 
“ਅੰਧਾ ਸਚਾ ਅੰਧੀ ਸਟ। ”” 
- ਗਉ ੧, ੧, ੨:੪ (151) 
- ਸਾਰ ੪, ਵਾਰ ੯ਸ, ੧, ੧੬ (1240) 
ਹੋਰ ਰੂਪ: 
ਅੰਧੀ - 
- ਆਸਾ ੩, ੪੪, ੨੨ (362) 
(3) ਅਗਿਆਨੀ, ਨਾ ਜਾਣਨ ਵਾਲੀ, ਮੂਰਖ 
“ਅੰਧੀ ਦੁਨੀਆ ਸਾਹਿਬੁ ਜਾਣੁ। ? 
- ਆਸਾ ੧, ੪, ੧੧੨ (349) 
“ਧਨ ਅੰਧੀ ਪਿਰੁ ਚਪਲੁ ਸਿਆਨਾ। ”” 
- ਮਾਰੂ ੫, ਸੋਲਾ ੨, ੬:੧ (1072) 


(ਸੰ.) ਅਧਾ 
“ਇਕੁ ਅਧੁ ਨਾਇ ਰਸੀਅੜਾ ਕਾ ਵਿਰਲੀ ਜਾਇ ਵੁਠੀ। ” 
- ਗਉ ੫, ੧੬੯”, ੩:੨ (218) 





167 


“ਅਧੁ ਗੁਲ੍ਹਾ ਚਿੜੀ ਕਾ ਚੁਗਣੁ ਗੈਣਿ ਚੜੀ ਬਿਲਲਾਇ। ”” 
- ਮਲਾ ੧, ਵਾਰ ੧੯ਸ, ੧, ੨੫ (1286) 


(1) ਹਨੇਰਾ 
“ਤੈ ਗੁਣ ਬਿਖਿਆ ਅੰਧੁ ਹੈ ਮਾਇਆ ਮੋਹ ਗੁਬਾਰ। ” 
- ਸਿਰੀ ੩, ੪੩, ੩੧ (30) 
(2) ਮੂੜ, ਬੇਸਮਝ, ਬਿਲਕੁਲ ਨਾ ਸਮਝਣ ਵਾਲਾ, ਵੇਖੋ “ਅੰਧ” (6) 
“ਤੀਜੇ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਿਖੁ ਸੰਚੈ ਅੰਧੁ ਅਗਿਆਨੁ । ” 
- ਸਿਰੀ ੧, ਪਹ ੪, ੩੧ (77) 
(3) ਅੰਨਿਆਂ ਕਰਨ ਵਾਲਾ, ਵੇਖੋ “ਅੰਧ” (4) 
(4) ਘੁਪ, ਘੋਰ, ਵੇਖੋ “ਅੰਧ” (2) 
(5) ਅੰਨ੍ਹਾ, ਵੇਖੋ “ਅੰਧ” (8) 
(6) ਅਗਿਆਨੀ, ਬੇਸਮਝ, ਵੇਖੋ “ਅੰਧ” (1) 
(7) ਅਗਿਆਨਤਾ ਵਾਲੇ ਕਰਮ 
“ਜਿਨਿ ਰਚਿ ਰਚਿਆ ਤਿਸਹਿ ਨ ਜਾਣੈ ਅੰਧਾ ਅੰਧੁ ਕਮਾਇ। ”? 
- ਮਾਝ ੧, ਵਾਰ ੨ਸ, ੧, ੧:੪ (138) 
“ਨਾਨਕ ਸਚੇ ਨਾਮੁ ਬਿਨ ਵਰਤਣਿ ਵਰਤੈ ਅੰਧੁ । ? 
- ਬਿਹਾ ੪, ਵਾਰ ੭ਸ, ੩, ੧੪ (551) 
(8) ਅਗਿਆਨਤਾ ਵਾਲਾ 
“ਮਾਇਆ ਕਾ ਭੁਮੁ ਅੰਧੁ ਪਿਰਾ ਜੀਉ ਹਰਿ ਮਾਰਗੁ ਕਿਉ ਪਾਏ। ” 
- ਗਉ ੩. ਛੰਤ ੫, ੪:੨ (247) 
ਅੰਧਲਉ ---- ਅੰਨੇ/ਅਗਿਆਨੀ ਪੁਰਖ 
“ਸਾਸਤ ਬੇਦ ਤ੍ਰੈ ਗੁਣ ਹੈ ਮਾਇਆ ਅੰਧੁਲਉ ਧੰਧੁ ਕਮਾਈ। ” 
- ਭੈਰ ੧, ੫, ੩੧੨ (1126) 
(1) ਅੰਨ੍ਹਾ, ਅਗਿਆਨੀ, ਵਾਹਿਗੁਰੂ ਤੋ ਵੇਮੁਖ 
“ਭਰਮਿ ਭੁਲਾਣਾ ਅੰਧੁਲਾ ਫਿਰਿ ਫਿਰਿ ਆਵੈ ਜਾਇ। ”? 
- ਸਿਰੀ ੩, ੫੬, ੩:੩ (35) 
“ਅੰਧੁਲਾ ਨੀਚ ਜਾਤਿ ਪਰਦੇਸੀ ਖਿਨੁ ਆਵੈ ਤਿਲੁ ਜਾਵੈ । ” 
- ਸੂਹੀ ੧, ੯, ੪:੧ (731) 


ਹੋਰ ਰੂਪ: 
ਅੰਧੂਲੀ - 
“ਦੁਬਿਧਾ ਗੁਰਮਤਿ ਅੰਧੁਲੀ ਕਾਰ । ”” 


- ਬਸੰ ੧, ੬, ੧:੧ (1190) 
ਅੰਧੁਲੇ - 
“ਮੈ ਅੰਧੁਲੇ ਨਾਮੁ ਨ ਵੀਸਰੈ ਟੇਕ ਟਿਕੀ ਘਰਿ ਜਾਉ। ” 
- ਸਿਰੀ ੩, ਅਸ ੮, ੨:੩ (58) 
ਅੰਧੁਲੈ - 
““ਅੰਧੁਲੈ ਨਾਮੁ ਵਿਸਾਰਿਆ ਮਨਮੁਖਿ ਅੰਧੁ ਗੁਬਾਰੁ । ” 
- ਸਿਰੀ ੧, ੧੩, ੩:੨ (19) 





168 


(2) ਜੋਤਹੀਨ, ਅੰਨ੍ਹਾ ਜੋ ਵੇਖ ਨਹੀ ਸਕਦਾ 
“ਰੁਹਲਾ ਟੁੰਡਾ ਅੰਧੁਲਾ ਕਿਉ ਗਲਿ ਲਗੈ ਧਾਇ। ” 
- ਮਾਝ ੧, ਵਾਰ ੩ਸ, ੨, ੨੨ (139) 
“ਬਿੰਥੇ ਰਾਜ ਤੇ ਅੰਧੁਲਾ ਭਾਰੀ। ” 
- ਗਉ ੫, ੧੫੧, ੧:੧ (196) 


ਹੋਰ ਰੂਪ: 
ਅੰਧੁਲੇ - 
“ਅਹਿਨਿਸਿ ਅੰਧੁਲੇ ਦੀਪਕੁ ਦੇਇ । ” 


- ਆਸਾ ੧, ੧੮. ੩੧ (354) 
“ਨਿਰਧਨ ਕਉ ਧਨੁ ਅੰਧੁਲੇ ਕਉ ਟਿਕ ਮਾਤ ਦੂਧੁ ਜੈਸੇ ਬਾਲੇ। ” 
- ਧਨ ੫, ੩੨, ੨੧ (679) 
ਅੰਧੁਲੈ - 
“ਜਿਉ ਅੰਧੁਲੈ ਹਥਿ ਟੋਹਣੀ ਹਰਿਨਾਮੁ ਹਮਾਰੈ । ” 
- ਆਸਾ ੧, ੨੨, ੬੧ (422) 
(1) ਅਗਿਆਨੀ, ਅਸਲੀਅਤ ਨੂੰ ਨ ਦੇਖ ਸਕਨ ਵਾਲਾ, ਵੇਖੋ “ਅੰਧੁਲਾ” (1) 
(2) ਨੇਤਰਹੀਨ, ਅੰਨ੍ਹਾ, ਜੋਤਹੀਨ, ਵੇਖੋ “ਅੰਧੁਲਾ” (2) 
“ਕਰ ਕੰਪਿ ਚਰਣ ਸਰੀਰੁ ਕੰਪੈ ਨੈਣ ਅੰਧੁਲੇ ਤਨੁ ਭਸਮ ਸੇ। ”” 
- ਤੁਖਾ ੧, ਛੰਤ ੨, ੪:੫ (1110) 
(3) ਹੇ ਅੰਨ੍ਹੇ (ਅਗਿਆਨੀ) 
“ਅੰਤਿ ਕਾਲਿ ਪਛੁਤਾਸੀ ਅੰਧੁਲੇ ਜਾ ਜਮਿ ਪਕੜਿ ਚਲਾਇਆ। ” 
- ਸਿਰੀ ੪, ਪਹ ੨, ੩:੩ (76) 


-<<= (ਅੰ. ਅਦਨਾ) ਅਧੀ 
“ਐ ਜੀ ਸਰਣਿ ਪਰੇ ਪ੍ਰਭੁ ਬਖਸਿ ਮਿਲਾਵੈ ਬਿਲਮ ਨ ਅਧੂਆ ਰਾਈ। ” 


- ਗੂਜ ੧, ਅਸ ੪, ੫:੧ (505) 


(1) ਅੰਨ੍ਹੇ , ਜੋਤਹੀਨ 
“ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ।” 
- ਰਾਮ ੩, ਵਾਰ ੧੬ਸ, ੨, ੧:੧ (954) 
(2) ਅਗਿਆਨੀ 
“ਬਿਨੁ ਸਤਿਗੁਰ ਕੋ ਮਗੁ ਨ ਜਾਣੈ ਅੰਧੇ ਠਉਰ ਨ ਕਾਈ। ”? 
- ਸਿਰੀ ੩, ਅਸ ੧੮, ੪੨ (65) 
(3) ਹੇ ਅੰਨ੍ਹੇ, ਹੇ ਅਗਿਆਨੀ 
੍‌੍ - ਸਿਰੀ ੫, ੭੪, ੧":੧ (43) 
(4) ਅੰਨ੍ਹਿਆਂ (ਅਗਿਆਨੀਆਂ) ਵਾਲੇ 
“ਨਾਨਕ ਬਿਨੁ ਸਤਿਗੁਰ ਭੇਟੇ ਜਗੁ ਅੰਧੁ ਹੈ ਅੰਧੇ ਕਰਮ ਕਮਾਇ। ”? 
- ਬਿਹਾ ੪, ਵਾਰ ੧੫ਸ, ੩, ੧:੧ (554) 
“ਗੁਰੂ ਜਿਨਾ ਕਾ ਅੰਧੁਲਾ ਸਿਖ ਭੀ ਅੰਧੇ ਕਰਮ ਕਰੇਨਿ। ” 
- ਰਾਮ ੩, ਵਾਰ ੧੦ਸ, ੩, ੨:੧ (951) 





169 


“ਸਸਕਤਿ ਅਧੇਰ ਜੇਵੜੀ ਭ੍ਰਮੁ ਚੂਕਾ ਨਿਹਚਲੁ ਸਿਵ ਘਰਿ ਬਾਸਾ। ”” 
- ਗਉ ਕਬ, ੪੬, ੨੨ (332) 


“ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ । ” 
- ਗਉਂ ੫. ਸੁਖ ੨੩ਸ:੧ (293) 
“ਮਿਟੇ ਅੰਧੇਰ ਭਏ ਪਰਗਾਸਾ। ” 
- ਭੈਰ ੫, ੨੭, ੨੧੨ (1143) 


ਹੋਰ ਰੂਪ: 


ਅਧੇਰਾ - 
“ਪ੍ਰਭ ਕੀ ਆਗਿਆ ਮਾਨਿ ਸੁਖੁ ਪਾਇਆ ਭਰਮ ਅਧੇਰਾ ਲਹੀ। ” 
- ਦੇਵ ੫, ੭, ੧੨ (529) 
ਅੰਧੇਰਾ - 
“ਗੁਰ ਗਿਆਨੁ ਪ੍ਚੰਡੁ ਬਲਾਇਆ ਅਗਿਆਨੁ ਅੰਧੇਰਾ ਜਾਇ। ” 
- ਸਿਰੀ ੩, ੪੦, ੨:੩ (29) 
ਅੰਧੇਰੀ - 
“ਰੈਣਿ ਅੰਧੇਰੀ ਕਿਆ ਪਤਿ ਤੇਰੀ ਚੋਰੁ ਪੜੈ ਘਰੁ ਮੂਸਏ । ” 
- ਤੁਖਾ ੧, ਛੰਤ ੨, ੧:੪ (1110) 
ਅੰਧੇਰੀਆ - 
“ਨਾਨਕ ਮੂਰਖੁ ਕਬਹਿ ਨ ਚੇਤੈ ਕਿਆ ਸੂਝੈ ਰੈਣਿ ਅੰਧੇਰੀਆ। ” 
- ਤੁਖਾ ੧, ਛੰਤ ੨, ੧:੬ (1110) 
ਅੰਧੇਰੁ - 
“ਅਗਿਆਨ ਮਤੀ ਅੰਧੇਰੁ ਹੈ ਬਿਨੁ ਪਿਰ ਦੇਖੇ ਭੁਖ ਨ ਜਾਇ। ” 
- ਸਿਰੀ ੩, ੬੧, ੩:੨ (38) 
ਅਧੇਰੁ - 
“ਨਾਨਕ ਗੁਰਮੁਖਿ ਗਿਆਨੁ ਪਰਾਪਤਿ ਹੋਵੈ ਤਿਮਰ ਅਗਿਆਨੁ ਅਧੇਰੁ ਚੁਕਾਇਆ। ” 
- ਗੂਜ ੩, ਵਾਰ ੧੧ਸ, ੩, ੧:੪ (512) 
ਅੰਧੇਰੇ - 
“ਮਿਟੀ ਤਿਆਸ ਅਗਿਆਨ ਅੰਧੇਰੇ। ? 
- ਆਸਾ ੫, ੬੬, ੧੧ (387) 
ਅੰਧੇਰੈ - 
“ਜਿਉ ਅੰਧੇਰੈ ਦੀਪਕੁ ਬਾਲੀਐ ਤਿਉ ਗੁਰ ਗਿਆਨਿ ਅਗਿਆਨੁ ਤਜਾਇ। ”? 
- ਸਿਰੀ ੩, ੬੪, ੨:੪ (39) 
ਅੰਧੇਰੋ - 
“ਆਗੈ ਦ੍ਰਿਸਟਿ ਆਵਤ ਸਭ ਪਰਗਟ ਈਹਾ ਮੋਹਿਓ ਭਰਮ ਅੰਧੇਰੋ । ” 
- ਕਾਨ ੫, ੨੫, ੧੩੨ (1303) 
(2) ਅਗਿਆਨਤਾ 
“ਅਚਿੰਤ ਹਮਾਰੇ ਮਿਟੇ ਅੰਧੇਰ। ? 


- ਭੈਰ ੫, ਅਸ ੩, ੫:੨ (1157) 





190 


ਹੋਰ ਰੂਪ: 
ਅੰਧੇਰਾ - 
“ਸਤਗੁਰੁ ਮਿਲੈ ਅੰਧੇਰਾ ਜਾਇ। ”? 
- ਰਾਮ ੧, ੨, ੩:੩ (877) 

ਅਧੇਰਾ - 
“ਮਿਟਿਆ ਅਧੇਰਾ ਦੂਖੁ ਨਾਠਾ ਅਮਿਉ ਹਰਿ ਰਸੁ ਚੋਇਆ। ” 

- ਬਿਹਾ ੫, ਛੰਤ ੧, ੪:੪ (542) 
ਅੰਧੇਰੁ - 
“ਮਿਟਿਓ ਅੰਧੇਰੁ ਮਿਲਤ ਹਰਿ ਨਾਨਕ ਜਨਮ ਜਨਮ ਕੀ ਸੋਈ ਜਾਗੀ। ? 

- ਗਉ ੫, ੧੧੯”, ੨੨ (204) 


(1) ਅੰਨ੍ਹੇ (ਅਗਿਆਨੀ) ਨੇ 
“ਅੰਧੈ ਨਾਮੁ ਵਿਸਾਰਿਆ ਨਾ ਤਿਸੁ ਏਹ ਨ ਓਹੁ ।” 
- ਸਿਰੀ ੧, ੩, ੧੯੨ (15) 

ਅੰਨ੍ਹਾ, ਗਿਆਨਹੀਨ - ਵੇਖੋ “ਅੰਧਾ” (2) 
“ਜੇ ਬਹੁਤਾ ਸਮਝਾਈਐ ਭੋਲਾ ਭੀ ਸੋ ਅੰਧੋ ਅੰਧਾ। ” 

- ਆਸਾ ੧, ੩੧, ੧":੨ (358) 
ਹੋਰ ਰੂਪ: 
ਅੰਧੌ - 
“ਅੰਧੌ ਬੋਲੋ ਮੁਗਧੁ ਗਵਾਰੁ । ? 

- ਪ੍ਰਭਾ ੧, ੧੨, ੪੧੧ (1331) 


ਆਸਰਾ ਦੇਣ ਵਾਲਾ; ਪਕਾ ਸਹਾਇਕ (ਸ਼ਬਦ ਕੋਸ਼) 
“ਤੁਮ ਸਮਰਥ ਅਪਾਰ ਅਤਿ ਊਚੈ ਸੁਖਦਾਤੇ ਪ੍ਰਭ ਪ੍ਰਾਨ ਅਧੇਰੀ। ” 
- ਗਉ ੫, ੧੩੪”, ੪:੧ (208) 


(ਸੰ.) ਚਲਾਇਮਾਨ, ਨਾਸਵੰਤ 
“ਸਭ ਅਧੁਵ ਡਿਠੇ ਜੀਉ ਤਾ ਚਰਨ ਕਮਲ ਚਿਤੁ ਲਾਇਆ। ” 
- ਸੂਹੀ ੫, ਛੱਤ ੧੧, ੪:੨ (785) 


(1) (ਸੰ.) ਹੋਰ, ਦੂਜੇ 
“ਅਨ ਭੈ ਵਿਸਰੇ ਨਾਮਿ ਸਮਾਇਆ। ? 
- ਗਉ ੧, ੧੧, ੧੨ (154) 
“ਬਿਨੁ ਭਗਵੰਤ ਨਾਹੀ ਅਨ ਕੋਇ। ”? 
- ਗਉਂ ੫, ੧੩੦, ੧":੧ (192) 
“ਨਾਮੁ ਬਿਸਾਰਿ ਲਗੈ ਅਨ ਸੁਆਇ। ”” 
- ਗਉਂ ੫, ੧੩੪, ੩:੧ (192) 


ਹੋਰ ਰੂਪ: 
ਅੰਨ - 





191 


“ਫੁਨਿ ਪ੍ਰੇਮ ਰੰਗ ਪਾਈਐ ਗੁਰਮੁਖਹਿ ਧਿਆਈਐ ਅੰਨ ਮਾਰਗ ਤਜਹੁ ਭਜਹੁ ਹਰਿ 
ਗ੍ਰਾਨੀਅਹੁ। ” 
- ਸਵ ੪, ੧੩੩ (1400) 
(2) ਹੋਰਨਾਂ 
“ਲੋਭੀ ਅਨ ਕਉ ਸੇਵਦੇ ਪੜਿ ਵੇਦਾ ਕਰੈ ਪੂਕਾਰ। ” 
- ਸਿਰੀ ੩, ੪੩, ੨:੨ (30) 
“ਅਨ ਕਉ ਮਤੀ ਦੇ ਚਲਹਿ ਮਾਇਆ ਕਾ ਵਾਪਾਰੁ। ” 
- ਸਿਰੀ ੧, ਅਸ ੫, ੬:੨ (56) 
(3) ਹੋਰ ਕਿਸੇ ਦੀ 
“ਐਸਾ ਪੁਭੁ ਛੋਡਿ ਕਰਹਿ ਅਨ ਸੇਵਾ ਕਵਨ ਬਿਖਿਆ ਰਸ ਮਾਤਾ। ”” 
- ਭੈਰ ੫, ੧੪, ੧੨ (1138) 
“ਬਿਨੁ ਪ੍ਰਭ ਸੇਵ ਕਰਤ ਅਨ ਸੇਵਾ ਬਿਰਥਾ ਕਾਟੈ ਕਾਲ। ”” 
- ਸਾਰ ੫, ੯੨, ੧:੧ (1222) 
(4) ਭਿੰਨ, ਵਖਰਾ 
“ਸਾਧ ਮੂਰਤਿ ਗੁਰੂ ਭੇਟਿਓ ਨਾਨਕ ਮਿਲਿ ਸਾਗਰ ਬੂੰਦ ਨਹੀ ਅਨ ਹੇਰਾ। ” 
- ਬਿਲਾ ੫, ੧੧੭, ੨੨ (827) 
(5) ਉਤ 
“ਹਉਮੈ ਅਨ ਸਿਉ ਲਰਿ ਮਰੈ ਸੋ ਸੋਭਾਦੂ ਹੋਇ। ” 
੍‌੍ - ਗਉ ੫, ਬਾਅ ੩੧੨ (256) 
(1) (ਸੰ.) ਅਨਾਜ 
“ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ। ” 
- ਆਸਾ ੧, ਵਾਰ ੧੮ਸ, ੧, ੧:੩ (472) 


- ਗੋਂਡ ਕਬ, ੧੧, ੪:੧ (873) 


“ਜਿਸੁ ਕਾ ਅਨੁ ਧਨੁ ਸਹਜਿ ਨ ਜਾਨਾ। ”? 
- ਆਸਾ ੧, ਅਸ ੬, ੭੯੧ (414) 


ਅੰਨੁ - 
“ਅਠਸਠਿ ਤੀਰਥ ਦੇਨਿ ਨ ਢੋਈ ਬੂਹਮਣ ਅੰਨੁ ਨ ਖਾਹੀ। ? 
- ਮਾਝ ੧, ਵਾਰ ੨੬ਸ, ੧, ੧:੬ (149) 


ਅੰਨੈ - 
“ਮੰਨੈ ਬਾਹਰਿ ਜੋ ਨਰ ਹੋਵਹਿ। ? 

- ਗੋਂਡ ਕਬ, ੧੧, ੨:੩ (873) 
(2) ਹੋਰ, ਵੇਖੋ “ਅਨ? (1) 


ਅਨਹਤ ---- (ਸੰ.) (1) ਅਘਾਤ ਰਹਿਤ, ਜਿਸ ਦੀ ਉਤਪਤੀ ਆਘਾਤ ਤੋ ਨਾ ਹੋਈ ਹੋਵੇ, ਬਿਨਾਂ 
ਰਗੜ ਤੋ ਉਪਜੀ, ਉਹ ਆਵਾਜ ਜੋ ਜੋਗੀ ਦਸਵੇ' ਦੁਆਰ ਵਿਚ ਅਪੜ ਕੇ ਸੁਣਦੇ ਹਨ। 





192 


“ਜਾਸੁ ਜਪਤ ਸੁਣਿ ਅਨਹਤ ਧੁਨੇ। ” 
- ਗਉਂ ੫, ਅਸ ੨, ੭੨ (236) 
“ਮਅਨਹਤ ਵਾਜੇ ਵਜਹਿ ਘਰ ਮਹਿ ਪਿਰ ਸੰਗਿ ਸੇਜ ਵਿਛਾਈ। ”? (ਬਿਨਾਂ 
ਵਜਣ ਵਾਲੇ ਵਾਜੇ) 
- ਗਉ ੫. ਛੰਤ ੧, ੪:੫ (247) 
ਹੋਰ ਰੂਪ: 
ਅਨਹਤਾ - 
“ਮਅਨਹਤਾ ਸਬਦ ਵਾਜੰਤ ਭੇਰੀ। ? 
- ਧੰਨਾ ੧, ੯, ੧੨ (663) 
ਅਨਹਤਿ - 
“ਅਨਹਤਿ ਰਾਤੇ ਇਹੁ ਮਨੁ ਲਾਇਆ। ” 
- ਰਾਮ ੧, ਸਿਗੋ ੨੦੦੨ (940) 
(2) ਆਤਮਕ ਮੰਡਲ ਦਾ ਸੰਗੀਤ ਜੋ ਸਰੀਰਿਕ ਕੰਨਾਂ ਦਾ ਵਿਸ਼ਾ ਨਹੀਂ 
“ਅਨਹਤ ਬਾਣੀ ਨਿਰਮਲ ਸਬਦੁ ਵਜਾਏ ਗੁਰ ਸਬਦੀ ਸਚਿ ਸਮਾਵਣਿਆ। ” 
- ਮਾਝ ੩, ਅਸ ੧੦, ੪:੩ (115) 
(3) ਨਾਸ ਨ ਹੋਣ ਵਾਲਾ, ਅਮਿਟ 
“ਜਹ ਅਨਹਤ ਸੁਰ ਉਜਾਰਾ। ” 
੍‌੍ - ਸੋਰ ਨਾਮ, ੧, ੪:੧ (657) 
“ਅਨਹਤ ਸੁੰਨੂੁ ਕਹਾ ਤੇ ਹੋਈ । ? 
- ਰਾਮ ੧, ਸਿਗੋ ੫੨:੨ (943) 
(4) ਇਕ ਰਸ, ਲਗਾਤਾਰ ਨਿਰਤੰਰ 
- ਮਾਲੀ ਨਾਮ, ੧, ੧":੨ (988) 


ਅਨਹਤਿ ---- (1) ਇਕ ਰਸ, ਲਗਾਤਾਰ, ਨਿਰੰਤਰ 
“ਅਨਹਤਿ ਲਾਲਾ ਬੇਧਿਆ ਪਰ੍ਭ ਹੇਤਿ ਪਿਆਰੀ। ”” 
- ਮਾਰੂ ੧, ਅਸ ੪, ੭:੧ (1011) 


ਅਨਹਦ ---- (1) ਬੇਹਦ, ਹਦ ਤੋ ਬਾਹਰ 

“ਅਨਹਦ ਚੋਜ ਭਗਤ ਭਵ ਭੰਜਨ ਅਨਹਦ ਵਾਜੇ ਧੁਨੀਐ ਰਾਮ। ” 

- ਸੂਹੀ ੫, ਛੱਤ ੯, ੪:੨ (783) 
(2) ਚੋਟ/ਅਘਾਤ ਤੋ” ਬਿਨਾਂ ਪੈਦਾ ਹੋਣ ਵਾਲੀ ਧੁਨੀ 
“ਅਨਹਦ ਸਬਦਿ ਸੁਹਾਵਣੇ ਪਾਈਐ ਗੁਰ ਵੀਚਾਰਿ। ”” 

- ਸਿਰੀ ੧, ੧੮, ੨:੩ (21) 

“ਤਹ ਬਾਜੇ ਨਾਨਕ ਅਨਹਦ ਤੂਰੇ। ” (ਬਿਨਾਂ ਵਜਾਇਆਂ ਵਜਣ ਵਾਲੇ ।) 

- ਗਉ ੫. ਬਾਅ ੩੬:੮ (258) 


ਹੋਰ ਰੂਪ: 
ਅਨਹਦਿ - 
“ਭਗਤਿ ਭਾਉ ਗੁਰ ਕੀ ਮਤਿ ਪੂਰੀ ਅਨਹਦਿ ਸਬਦਿ ਲਖਾਈ ਹੇ। ”” 
- ਮਾਰੂ ੧, ਸੋਲਾ ੫, ੧੨੩ (1025) 





193 


ਅਨਹਦੁ - 
“ਅਨਹਦੁ ਵਾਜੈ ਸਹਜਿ ਸੁਹੇਲਾ। ” 
- ਮਾਝ ੫, ੧੦, ੧:੧ (97) 
ਅਨਹਦੋ - 
“ਅਨਹਦੋ ਅਨਹਦੁ ਵਾਜੈ ਰੁਣ ਝੁਣ ਕਾਰੇ ਰਾਮ। ” 
- ਆਸਾ ੧, ਛੰਤ ੨, ੧੧ (436) 
3. ਨਿਰੰਤਰ, ਲਗਾਤਾਰ 
“ਅਨਹਦ ਚੋਜ ਭਗਤ ਭਵ ਭੰਜਨ ਅਨਹਦ ਵਾਜੇ ਧੁਨੀਐ ਰਾਮ। ”” 
- ਸੂਹੀ ੫, ਛੰਤ ੯, ੪:੨ (783) 
“ਤਹ ਅਨਦ ਬਿਨੋਦ ਸਦਾ ਅਨਹਦ ਝੁਣਕਾਰੋ ਰਾਮ। ” 
- ਬਿਹਾ ੫, ੫, ੨੧ (545) 
4. ਆਤਮ ਆਨੰਦ ਦਾ ਸੰਗੀਤ 
“ਅਨਹਦ ਧੁਨੀ ਸਦਾ ਵਜਦੇ ਉਨਮਨਿ ਹਰਿ ਲਿਵ ਲਾਇ। ” 
- ਸਿਰੀ ੪, ਵਾਰ ੨੧ਸ, ੩, ੨੩ (91) 
ਹੋਰ ਰੂਪ: 
ਅਨਹਦਾ - 
“ਸਤੁ ਸੰਤੋਖੁ ਵਜਹਿ ਵਾਜੇ ਅਨਹਦਾ ਝੁਣਕਾਰੇ । ”” 
- ਸੂਹੀ ੫, ਛੰਤ ੨, ੩:੫ (778) 
ਅਨਹਦੁ - 


“ਵਾਜੈ ਅਨਹਦੁ ਮੇਰਾ ਮਨੁ ਲੀਣਾ। ” 


- ਰਾਮ ੧, ਅਸ ੩. ੧:੩ (903) 
(1) ਅਟੱਲ (ਸੱਚ) 
“ਅਨਹਦਿ ਰਾਤਾ ਏਕ ਲਿਵਤਾਰ। ” 
- ਬਸੰ ੧, ੩, ੪:੩ (1188) 
(2) ਬਿਨਾਂ ਚੋਟ ਤੋ ਪੈਦਾ ਹੋਣ ਵਾਲੀ ਆਵਾਜ਼, ਵੇਖੋ “ਅਨਹਦ” (2) 
(3) ਇਕਰਸ ਟਿਕੇ ਰਹਿਣ ਵਾਲਾ ਪ੍ਰਭੂ, ਅਬਿਨਾਸੀ ਪ੍ਰਭੂ 
“ਹਉਮੈ ਤਿਆਗੀ ਅਨਹਦਿ ਰਾਤਾ। ”” 
- ਮਾਰੂ ੧, ਸੋਲਾ ੧੯, ੯:੨ (1040) 
ਜੋ ਹੈ ਨਹੀਂ ਭਾਵ ਬਿਨਾਂ ਹੋੱਦ ਦੇ 
“ਕੀਤਾ ਹੋਵੈ ਸਰੀਕੀ ਕਰੈ ਅਨਹੋਦਾ ਨਾਉ ਧਰਾਇਆ। ” 
- ਭੈਰ ੩, ਅਸ ੧, ੭:੩ (1154) 
ਅਸੰਭਵ, ਨ ਹੋ ਸਕਨ ਵਾਲੀ 
“ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ। ? 
- ਸਲੋ ੯, ੫੧:੧ (1428) 
ਜੋ ਨਹੀਂ ਹੈ, ਨਾਸ਼ਵਾਨ, ਮਾਇਆ 
“ਹੋਵਨੁ ਕਉਰਾ ਅਨਹੋਵਨੁ ਮੀਠਾ ਬਿਖਿਆ ਮਹਿ ਲਪਟਾਇ ਜਰੇ। ? 
- ਬਿਲਾ ੫, ੯੬, ੧੨ (823) 





194 


“ਕਾਮ ਕ੍ਰੋਧ ਕਰਿ ਅੰਧ ਮਾਇਆ ਕੇ ਬੰਧ ਅਨਕ ਦੋਖਾ ਤਨਿ ਛਾਦਿ ਪੂਰੇ। ” 
- ਧਨਾ ੫, ੫੩, ੧:੧ (683) 
ਹੋਰ ਰੂਪ: 
ਅਨਿਕ - 
“ਸੇਵਾ ਕਰਉ ਦਾਸ ਦਾਸਨ ਕੀ ਅਨਿਕ ਭਾਂਤਿ ਤਿਸੁ ਕਰਉ ਨਿਹੋਰਾ। ” 
- ਗਉ ੫, ੧੨੧, ੧:੧ (204) 
ਹੋਰ: (ਸੰ.) ਤੁਛ, ਨੀਵੀਆਂ, ਅਧਮ (ਨਿਰੁਕਤ) 
“ਅਨਕਾਏ ਰਾਤੜਿਆ ਵਾਟ ਦੁਹੇਲੀ ਰਾਮ। ” 
- ਬਿਹਾ ੫, ਛੰਤ ੭, ੧:੧ (546) 
(ਸੰ.) ਹੋਰ ਕੰਮ 
“ਨਾਮੁ ਤਿਆਗਿ ਕਰੇ ਅਨਕਾਜ। ”” 
- ਗਉ ੫, ਅਸ ੧੦, ੪:੧ (240) 


ਨ ਵਡਾ, ਛੋਟਾ ਜਿਹਾ 
“ਸਰਬ ਸਾਸਤ ਬਹੁ ਰੁਪੀਆ ਅਨਗਰੂਆ ਆਖਾੜਾ ਮੰਡਲੀਕ ਬੋਲ ਬੋਲਹਿ ਕਾਛੇ । ? 
੍‌੍ ੍‌੍ - ਮਲਾ ਨਾਮ, ੧, ੩੨ (1292) 
ਅੰਨ ਗਾਹੁਣ ਵਾਲੇ ਫਲੇ 
“ਲਾਟੁ ਮਾਧਾਣੀਆ ਅਨਗਾਹ। ” 
੍‌੍ - ਆਸਾ ੧, ਵਾਰ ੫ਪਸ, ੧, ੨:੧੭ (465) 


(1) ਨਾ ਜਾਣਦਿਆਂ 
“ਅਨਜਾਨਤ ਕਿਛੁ ਇਨਹਿ ਕਮਾਨੋ ਜਪ ਤਪ ਕਛੂ ਨ ਸਾਧਾ। ” 
- ਗਉ ੫, ੧੬੩", ੧:੧ (215) 
(2) ਅਣਜਾਣਪੁਣੇ ਵਿਚ 
“ਅਨਜਾਨਤ ਬਿਖਿਆ ਮਹਿ ਰਚੇ । ” 
- ਗਉ ੫. ਸੁਖ ੧੧, ੩:੫ (277) 
(੨) ਜੋ ਸਾਡੇ ਗਿਆਨ ਵਿਚ ਨਹੀ' 
“ਅਨਜਾਨਤ ਜੋ ਸੇਵੈ ਤੇਤੀ ਨਹ ਜਾਇ ਗਨੀ। ”” 
- ਆਸਾ ੫. ਛੰਤ ੫, ੪:੨ (456) 
ਹੋਰ ਆਸਰਾ 
“ਬਿਨੁ ਸਾਚੇ ਅਨਟੇਕ ਹੈ ਸੋ ਜਾਣਹੁ ਕਾਚਾ। ”” 
- ਆਸਾ ੫, ੧੦੩, ੧੧੨ (396) 
(1) (ਸੰ.) ਬੇਅੰਤ, ਅਨੰਤ (ਪ੍ਰਭੂ), ਸੀਮਾ ਰਹਿਤ 
“ਅਨਤਾ ਧਨੁ ਧਰਣੀ ਧਰੇ ਅਨਤ ਨ ਚਾਹਿਆ ਜਾਇ। ” 
- ਗਉ ੧, ੧੮, ੨:੧ (156) 


ਹੋਰ ਰੂਪ: 





[ਅਤ 


ਅਨੰਤ - 
“ਏਕਸ ਕੇ ਗੁਣ ਗਾਉ ਅਨੰਤ। (ਇਕ ਅਨੰਤ ਹਰਿ ਦੇ ਗੁਣ ਗਾਓ। ) 

- ਗਉ ੫. ਸੁਖ ੧੯, ੮:੩ (289) 
“ਸੋ ਅੰਤਰਿ ਸੋ ਬਾਹਰਿ ਅਨੰਤ। ”” 

- ਗਉ ੫. ਸੁਖ ੨੩, ੨੧ (293) 


ਅਨੰਤਾ - 
“ਜਉਪੈ ਹਮ ਨ ਪਾਪ ਕਰੰਤਾ ਅਹੇ ਅਨੰਤਾ। ”” 


- ਸਿਰੀ ਰਵਿ, ੩, ੧":੧ (93) 
ਅਨੰਤੁ - 
“ਰੈਣਾਇਰ ਮਾਹਿ ਅਨੰਤੁ ਹੈ ਕੂੜੀ ਆਵੈ ਜਾਇ। ” 
- ਰਾਮ ੩, ਵਾਰ ੭ਸ, ੩. ੧:੧ (949) 
(2) ਅਣਗਿਣਤ, ਅਨੇਕਾਂ, ਬੇਅੰਤ 
“ਪਸਰਿਓ ਆਪਿ ਹੋਇ ਅਨਤ ਤਰੰਗ। ”” 
- ਗਉ ੫. ਸੁਖ ੯, ੮:੪ (275) 
“ਅਨਤ ਤਰੰਗ ਭਗਤਿ ਹਰਿ ਰੰਗਾ। ” 
- ਆਸਾ ੧, ੧੭, ੨੧ (354) 
ਹੋਰ ਰੂਪ: 
ਅਨੰਤ - 
“ਤਿਨ ਕੇ ਨਾਮ ਅਨੇਕ ਅਨੰਤ । ” 
- ਜਪੁ ੩੪੫ (7) 
ਅਨੰਤਾ - 
“ਇਕਸੁ ਤੇ ਹੋਇਓ ਅਨੰਤਾ ਨਾਨਕ ਏਕਸੁ ਮਾਹਿ ਸਮਾਇ ਜੀਉ। ” 
- ਮਾਝ ੫, ਅਸ ੩੬, ੯੩ (131) 
ਅਨਤਾ - 
“ਅਨਤਾ ਧਨੁ ਧਰਿ ਦਬਿਆ ਫਿਰਿ ਬਿਖੁ ਭਾਲਣ ਗਇਆ। ”” 
- ਸੂਹੀ ੪, ਛੰਤ ੫, ੩:੩ (776) 
ਅਨੰਤੁ - 
“ਥਲ ਵਾਰੋਲੇ ਬਹੁਤੁ ਅਨੰਤੁ । ”” 
- ਆਸਾ ੧, ਵਾਰ ਪਸ, ੧, ੨:੧੬ (465) 
(3) ਅਮਰ, ਸਦੀਵ 
“ਰਮਈਆ ਜਪਹੁ ਪ੍ਰਾਣੀ ਅਨਤ ਜੀਵਣ ਬਾਣੀ ਇਨਿ ਬਿਧਿ ਭਵਸਾਗਰੁ ਤਰਣਾ । ”” 
- ਸਿਰੀ ਕਬ, ੧, ੨:੨ (92) 
(4) (ਸੰ.) ਕਿਸੇ ਹੋਰ ਪਾਸੇ 
“ਅਨਤ ਨ ਜਾਇ ਪਰਮ ਸਚੁ ਪਾਵੈ। ? 
- ਗਉ ਕਬ, ਬਾਅ ੩੬:੨ (342) 
“ਜੋ ਜਨ ਰਾਤੇ ਰਾਮ ਸਿਉ ਪਿਆਰੇ ਅਨਤ ਨ ਕਾਹੂ ਜਾਇ। ” 
_- ਆਸਾ ੫, ਬਿਰ ੧, ੬:੧ (431) 
(5) ਹੋਰ 
“ਤਉ ਕਤ ਅਨਤ ਸਾਦਿ ਲੋਭਾਈ। ” 





196 


- ਸੂਹੀ 8, ੭, ੧੯੩੨ (773) 
“ਫੁਨਿ ਮਨ ਬਚ ਕਰਮ ਜਾਨੁ ਅਨਤ ਦੂਜਾ ਨ ਮਾਨੁ 
ਨਾਮੁ ਸੋ ਅਪਾਰੁ ਸਾਰੁ ਦੀਨੋ ਗੁਰਿ ਰਿਦ ਧਰ। ” 
- ਸਵ ੪, ਨਲ, ੩:੩ (1399) 
(6) (ਸੰ.) ਹੋਰ ਕੋਈ, ਹੋਰ ਦੂਜਾ, ਹੋਰ ਕਿਸੇ ਤਰ੍ਹਾਂ 
“ਕਹਿ ਨਾਨਕ ਅਬਿ ਨਾਹਿ ਅਨਤ ਗਤਿ ਬਿਨੁ ਹਰਿ ਕੀ ਸਰਨਾਈ। ”” 
- ਟੋਡੀ ੯, ੧, ੨:੨ (718) 
(7) (ਸੰ.) ਬਿਨਸਨਹਾਰ (ਮਾਇਆ) 
“ਅਨਤ ਕਉ ਚਾਹਨ ਜੋ ਗਏ ਸੇ ਆਏ ਅਨਤ ਗਵਾਇ। ” 
- ਗਉ ੧, ੧੮, ੨:੨ (156) 
(ਇਥੇ ਦੂਜੇ “ਅਨਤ” ਦੇ ਅਰਥ “ਬੇਅੰਤ ਪ੍ਰਭੂ ` ਦੇ ਹਨ।) 
ਹੋਰ ਰੂਪ: 
ਅਨਤਾ - 
“ਅਨਤਾ ਧਨੁ ਧਰਣੀ ਧਰੇ ਅਨਤ ਨ ਚਾਹਿਆ ਜਾਏ। ” 
- ਗਉ ੧, ੧੮, ੨:੧ (156) 


ਅਨੰਤਹਿ ---- ਸੀਮਾ ਰਹਿਤ (ਹਰਿ) (“ਨਿਰੁਕਤ” ਇਸ ਦੇ ਅਰਥ “ਬੇਅੰਤ” ਕਰਦਾ ਹੈ। ) 

- ਆਸਾ ਰਵਿ, ੨, ੪੨ (486) 
(1) ਬੇਅੰਤ, ਬਹੁਤ, ਵੇਖੋ, “ਅਨੰਤ” (2) 
(2) ਬਿਨਸਨਹਾਰ (ਮਾਇਆ), ਵੇਖੋ “ਅਨਤ” (7) 
(1) ਬੇਅੰਤ ਪ੍ਰਭੂ, ਵੇਖੋ “ਅਨਤ” (1) 
(2) ਅਣਗਿਣਤ, ਅਨੇਕ, ਵੇਖੋ “ਅਨੰਤ” (2) 
(1) () ਖੁਸ਼ੀਆਂ, ਪ੍ਰਸੰਨਤਾ 
“ਅਨਦ ਬਿਨੋਦ ਤਿਤੈ ਘਰਿ ਸੋਹਹਿ ਜੋ ਧਨ ਕੰਤਿ ਸਿਗਾਰੀ ਜੀਉ। ”” 

-ਮਾਝ ੫, ੧੧, ੧:੩ (97) 


ਹੋਰ ਰੂਪ: 
ਅਨੰਦ - 
“ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ ਪ੍ਰਗਟੇ ਆਇ। ” 
- ਮਾਝ ੫. ਬਾਰਾ ੧੩:੧ (136) 


“ਜਿਉ ਅੰਧੁਲੇ ਪੇਖਤ ਹੋਇ ਅਨੰਦ। ”” 
- ਰਾਮ ੫, ਅਸ ੪, ੪੧ (914) 
ਅਨੰਦਾ - 
“ਕਹੁ ਕਬੀਰ ਮਨਿ ਭਇਆ ਅਨੰਦਾ। ”? 
- ਗਉਂ ਕਬ, ੨੦, ੩੧ (327) 
ਅਨਦਿ - 
“ਜਪਿ ਅਨਦਿ ਰਹਉ ਗੁਰਚਰਣਾ। ” (ਪੁਸੰਨਤਾ ਨਾਲ) 
- ਸੋਰ ੫, ੫੪, ੧":੧ (622) 





197 


- ਗਉ ੫, ੧੬੨, ੩:੧ (198) 


- ਜਪੁ ੧, ੩੭:੧੦ (8) 


“ਪ੍ਰਭ ਕਉ ਸਿਮਰਹਿ ਤਿਨ ਅਨਦ ਘਨੇਰੇ । ” 
- ਗਉ ੫. ਸੁਖ ੧, ੬:੭ (263) 
ਹੋਰ ਰੂਪ: 
ਅਨੰਦ - 
“ਬਿਪਤਿ ਤਹਾ ਜਹਾ ਹਰਿ ਸਿਮਰਨੁ ਨਾਹੀ। ਕੋਟਿ ਅਨੰਦ ਜਹ ਹਰਿ ਗੁਨ ਗਾਹੀ। ”” 
- ਗਉਂ ੫, ੧੫੮, ੧:੧;੨ (197) 
ਅਨੰਦਾ - 
“ਮਿਲਿ ਪ੍ਰੀਤਮ ਜਿਉ ਹੋਤ ਅਨੰਦਾ ਤਿਉ ਹਰਿ ਰੰਗ ਮਨੁ ਰੰਗੀਨਾ ਜੀਉ। ” 
- ਮਾਝ ੫, ੨੧, ੩:੩ (100) 
ਅਨਦੁ - 
“ਅਨਦੁ ਭਇਆ ਨਿਕਸੀ ਸਭ ਪੀਰਾ ਸਗਲ ਬਿਨਾਸੇ ਦਰਦਾ ਜੀਉ। ” 
- ਮਾਝ ੫, ੨੪, ੨੩ (101) 


€) 


ਅਨੰਦੁ - 
“ਤਿਥੈ ਨਾਦ ਬਿਨੋਦ ਕੋਡ ਅਨੰਦੁ । ? 


- ਜਪੁ ੧, ੩੬੨ (7) 
“ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ। ” 
- ਮਾਝ ੫, ਬਾਰਾ ੨:੧ (133) 
ਅਨੰਦੇ - 
“ਅਨਦ ਮੁਲ ਧਿਆਇਓ ਪੁਰਖੋਤਮੁ ਅਨਦਿਨੁ ਅਨਦ ਅਨੰਦੇ । ? 
੍‌੍ - ਬਿਲਾ ੪, ੬, ੧:੧ (800) 
ਅਨਦੋ - 
“ਅਨਦੋ ਅਨਦੁ ਘਣਾ ਮੈ ਸੋ ਪ੍ਰਭੁ ਡੀਠਾ ਰਾਮ। ?” 
- ਆਸਾਂ ੫, ਛੰਤ ੧, ੧:੧ (452) 
(3) ਅਨੰਦ, ਪੂਰਨ ਸੰਤੁਸ਼ਟਤਾ/ਟਿਕਾਉ/ ਸ਼ਾਤੀ ਵਾਲੀ ਅਵਸਥਾ/ਸਥਿਤੀ 


- ਸ਼ੂਹੀ ੫, ੨੬, ੧੨ (742) 


“ਸਹਜ ਅਨੰਦ ਗਾਵਹਿ ਗੁਣ ਗੋਵਿੰਦ ਪ੍ਰਭ ਨਾਨਕ ਸਰਬ ਸਮਾਹਿਆ ਜੀਉ। ” 
- ਮਾਝ ੫, ੪੩, ੪:੩ (107) 


“ਨਾਮੁ ਜਪਤ ਮਨਿ ਭਏ ਅਨੰਦ । ”” 





198 


- ਗਉਂ ੫, ੧੧੦", ੧:੩ (201) 
ਅਨੰਦਾ - 
“ਜਾਸੁ ਸੁਨੀ ਮਨਿ ਹੋਇ ਅਨੰਦਾ ਦੂਖ ਰੋਗ ਮਨ ਸਗਲੇ ਲਥਾ। ”” 
- ਆਸਾ ੫. ੬੧, ੧੨ (386) 
“ਜਾ ਕੈ ਸਿਮਰਣਿ ਹੋਇ ਅਨੰਦਾ ਬਿਨਸੈ ਜਨਮ ਮਰਣ ਭੈ ਦੁਖੀ। ” 
- ਸੋਰ ੫, ੩੦, ੧੧ (617) 
ਅਨੰਦਿ- 
“ਸਦਾ ਅਨੰਦਿ ਰਹੈ ਦਿਨੁ ਰਾਤੀ ਮਿਲਿ ਪ੍ਰੀਤਮ ਸੁਖੁ ਪਾਏ। ” 
- ਸਿਰੀ ੩, ੪੫, ੩:੩ (31) 
ਅਨਦੁ - 
“ਅਨਦਿਨੁ ਅਨਦੁ ਭਇਆ ਵਡਭਾਗੀ ਸਭ ਆਸ ਪੁਜੀ ਜਨ ਕੇਰੀ। ? 
- ਗਉਂ ੪, ੫੮, ੩:੨ (170) 
ਅਨੰਦੁ - 
“ਤਿਨਾ ਅਨੰਦੁ ਸਦਾ ਸੁਖੁ ਹੈ ਜਿਨਾ ਸਚੁ ਨਾਮੁ ਆਧਾਰ। ”? 
- ਸਿਰੀ ੩, ੫੮, ੧੧ (36) 


ਅਨਦਾਈ ---- (1) (ਸੰ.) ਸੁਖ ਦੇਣ ਵਾਲਾ 
“ਖੇਲਿ ਖਿਲਾਇ ਲਾਡ ਲਾਡਾਵੈ ਸਦਾ ਸਦਾ ਅਨਦਾਈ। ”” 
- ਸਾਰ ੫, ੪੮, ੧:੧ (1214) 
(2) ਅਨੰਦਿਤ ਹੋ ਜਾਈਦਾ ਹੈ 
“ਹਰਿ ਆਰਾਧੇ ਅਰੋਗ ਅਨਦਾਈ। ” 
- ਸਾਰ ੫, ੧੫, ੧੧ (612) 
ਅਨਦਿਨੁ ---- (ਸੰ.) ਨਿਤਪ੍ਤੀ, ਹਰ ਰੋਜ਼, ਹਰ ਵੇਲੇ 
“ਅਨਦਿਨੁ ਭਗਤੀ ਰਤਿਆ ਮਨੁ ਤਨੁ ਨਿਰਮਲੁ ਹੋਇ। ”? 
- ਸਿਰੀ ੩, ੩੭, ੩੨ (27) 
ਹੋਰ ਰੂਪ: 
ਅਨਦਿਨੋ - (ਨਿਰੰਤਰ) 
“ਨਾਮ ਕਾ ਵਾਪਾਰੁ ਮੀਠਾ ਭਗਤਿ ਲਾਹਾ ਅਨਦਿਨੋ । ” 
- ਗਉ ੧. ਛੰਤ ੨, ੪:੩ (243) 
“ਅਨਦਿਨੋ ਪ੍ਰਭ ਧਿਆਵਉ। ?” 
- ਆਸਾਂ ੫, ੨੫੪, ੨੨ (408) 


(1) (ਸੰ.) ਅਨੰਦ ਸਰੂਪ 
“ਹਰ ਸੰਤ ਜਨਾ ਮਿਲਿ ਕਾਰਜੁ ਸੋਹਿਆ ਵਰ ਪਾਇਆ ਪੁਰਖੁ ਅਨੰਦੀ। ”” 
- ਸਿਰੀ ੪, ਛੰਤ ੧, ੩:੫ (78) 


(2) ਅਨੰਦ ਦਾਇਕ, ਅਨੰਦ ਦੇਣ ਵਾਲਾ 
“ਹਰਖ ਸੋਗ ਬੈਰਾਗ ਅਨੰਦੀ ਖੇਲ ਰੀ ਦਿਖਾਇਓ। ” 
- ਆਸਾ ੫, ੧੫੬, ੧":੧ (409) 


ਅਨਦਿਸਟਿ -- (ਸੰ.) ਨਾ ਦਿਸਨ ਵਾਲਾ, ਅਦਿਸ਼ਟ 





199 


“ਆਵਨੁ ਜਾਵਨੁ ਦਿਸਟਿ ਅਨਦਿਸਟਿ। ? 
- ਗਉ ੫. ਸੁਖ ੧੪, ੬:੩ (281) 


(ਸੰ.) ਕੋਈ ਹੋਰ ਨਾ; ਇਕ ਰੁਖਾ, ਕੇਵਲ ਇਕ ਨਾਲ ਸਬੰਧ ਰਖਣ ਵਾਲਾ 
“ਜਾਮਿ ਗੁਰੂ ਹੋਇ ਵਲਿ ਗਿਆਨ ਅਰੁ ਧਿਆਨ ਅਨਨ ਪਰਿ। ” 
- ਸਵ ੪, ਨਲ, ੭:੩ (1399) 
ਹੋਰ ਰੂਪ: 
ਅਨੰਨਿ - 
“ਹੋਇ ਅਨੰਨਿ ਮਨਹਠ ਕੀ ਦਿੜਤਾ ਆਪਸ ਕਉ ਜਾਨਾਤ। ”? 
- ਗੂਜ ੫. ੫, ੩:੧(496) 


ਅਨਪਾਵਨੀ (ਸੰ.) ਦਿੜ, ਪੱਕੀ, ਜਿਸ ਦਾ ਨਾਸ਼ ਨਾ ਹੋਵੇ 
“ਅਨਪਾਵਨੀ ਭਗਤਿ ਨਹੀ ਉਪਜੀ ਭੂਖੈ ਦਾਨੁ ਨ ਦੀਨਾ। ” 
- ਸਾਰ ਪਰ, ੧, ੧":੨ (1253) 
ਅਨਬੋਲਤ --- ਬਿਨਾਂ ਬੋਲਿਆ, ਬਿਨਾਂ ਦੱਸਿਆਂ 
“ਅੰਤਰਜਾਮੀ ਪੁਰਖ ਸੁਆਮੀ ਅਨਬੋਲਤ ਹੀ ਜਾਨਹੁ ਹਾਲ। ”” 
- ਬਿਲਾ ੫, ੧੨੧, ੨:੧ (828) 
ਹੋਰ ਰੂਪ: 
ਅਨਬੋਲੇ - 
“ਅਨਬੋਲੇ ਕਉ ਤੁਹੀ ਪਛਾਨਹਿ ਜੋ ਜੀਅਨ ਮਹਿ ਹੋਤਾ। ” 
- ਬਿਲਾ ੫, ੯੪, ੧:੧ (823) 


(1) ਪ੍ਰਮਾਤਮਾ, ਗਿਆਨਸਰੂਪ 
“'ੜਿਪਤਿ ਅਘਾਇ ਰਹਿਆ ਹੈ ਸੰਤਹੁ ਗੁਰਿ ਅਨਭਉ ਪੁਰਖੁ ਦਿਖਾਰਿਆ ਜੀਉ। ”” 
- ਮਾਝ ੫, ੧੦, ੨੩ (97) 
“ਚੀਨਤ ਚੀਤੁ ਨਿਰੰਜਨ ਲਾਇਆ। ਕਹੁ ਕਬੀਰ ਤੌ ਅਨਭਉ ਪਾਇਆ। ”” 
- ਗਉਂ ਕਬ, ੨੭. ੩:੧; ੨ (328) 
(2) (ਸੰ.) ਗਿਆਨ, ਪ੍ਰਤਖ ਗਿਆਨ, ਆਤਮ ਗਿਆਨ 
“ਕਹੁ ਕਬੀਰ ਅਨਭਉ ਇਕੁ ਦੇਖਿਆ ਰਾਮਨਾਮਿ ਲਿਵ ਲਾਗੀ। ” 
- ਗਉਂ ਕਬ, ੪੬, ੪:੨ (333) 
“ਅਨਭਉ ਕਿਨੈ ਨ ਦੇਖਿਆ ਬੈਰਾਗੀਅੜੇ ਬਿਨੁ ਭੈ ਅਨਭਉ ਹੋਇ ਵਣਾਹੰਬੇ । ” 
- ਮਾਰੂ ਕਬ, ੮, ੧:੧;੨ (1104) 


ਹੋਰ ਰੂਪ: 
ਅਨਭੈ - 
“ਕਰਤਾ ਹੋਇ ਸੁ ਅਨਭੈ ਰਹੈ । ” (ਨਿਰਭਉ, ਨਿਡਰ ਹੈ-ਦਰਪਣ) 
- ਭੈਰ ਰਵਿ, ੧, ੨:੪ (1167) 


(3) ਤਜਰਬੇ ਵਾਲਾ, ਅਨੁਭਵ ਵਾਲਾ 
“ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਅਨਭਉ ਠਹਰਾਯਉ। ” 
- ਸਵ ੫, ਕਲ, ੨:੪ (1407) 





200 


(4) (ਸੰ.) ਪ੍ਰਭਾਵ 
“ਚੰਦ ਕੁਮੁਦਨੀ ਦੂਰਹੁ ਨਿਵਸਸਿ ਅਨਭਉ ਕਾਰਨਿ ਰੇ । ” 
- ਮਾਰੂ ੧, ੪, ੨:੨ (990) 
(5) ਆਤਮਕ ਗਿਆਨ ਦਾ (ਮੰਡਲ), ਪ੍ਰਮਾਤਮਾ ਦੀ ਨਗਰੀ 
“ਤਹਾ ਸੰਗਤਿ ਸਾਧ ਗੁਣ ਰਸੈ। ਅਨਭਉ ਨਗਰੁ ਤਹਾ ਸਦ ਵਸੈ । ” 
- ਗਉਂ ੫, ਅਸ ੪, ੬:੪ (237) 
(ਸ਼ਬਦਾਰਥ ਇਸ ਦੇ ਅਰਥ “ਭੈ ਤੋ ਰਹਿਤ ਕਰਦਾ ਹੈ) 
(6) ਨਿਰਭੈ (ਪਦਵੀ), ਗਿਆਨ ਅਵਸਥਾ 
“ਅਨਭਉ ਪਦੁ ਪਾਂਵੈ ਆਪੁ ਗਵਾਏ । ” 
- ਮਾਰੂ ੧, ਸੋਲਾ ੨੧, ੪:੨ (1041) 
(7) ਪ੍ਰਭੂ ਦਾ ਪ੍ਰਤਖ (ਪਿਆਰ); ਪ੍ਰੇਮ ਸਰੂਪ (ਪ੍ਰਭੂ) 
“ਪੜੀਐ ਗੁਨੀਐ ਨਾਮੁ ਸਭੁ ਸੁਨੀਐ ਅਨਭਉ ਭਾਉ ਨ ਦਰਸੈ । ” 
- ਰਾਮ ਰਵਿ, ੧, ੧:੧ (973) 
(8) ਨਿਰਡਰ/ਭੈ ਰਹਿਤ (ਹਰੀ/ਹਰੀ ਦਾ ਗਿਆਨ) 
“ਗੁਰ ਪਰਸਾਦੀ ਜਾਣੀਐ ਤਉ ਅਨਭਉ ਪਾਂਵੈ । ” 
- ਤਿਲੰ ੧, ਅਸ ੧, ੮:੨ (725) 
“ਜਹ ਅਨਭਉ ਤਹ ਭੈ ਨਹੀ ਜਹ ਭਉ ਤਹ ਹਰਿ ਨਾਹਿ।” 
- ਸਲੋ ਕਬ ੧੮੦੧ (1374) 
ਹੋਰ ਰੂਪ: 
ਅਨੰਭਉ - 
““ਭਯ ਭੰਜਨੁ ਪਰ ਦੁਖ ਨਿਵਾਰੁ ਅਪਾਰੁ ਅਨੰਭਉ। ” 
- ਸਵ ੫, ਕਲ ੫:੨ (1407) 
(“ਨਿਰੁਕਤ” ਨੇ ਇਸ ਦੇ ਅਰਥ “ਗਿਆਨ ਸਰੂਪ” ਦੇ ਕੀਤੇ ਹਨ।) 


(1) (ਸੰ.) ਹੋਰ ਡਰ 
“ਅੰਮ੍ਰਿਤੁ ਨਾਮੁ ਪੀਓ ਮਨੁ ੜਿਪਤਿਆ ਅਨਭੈ ਠਹਰਾਇਓ। ”” 
- ਗਉ ੫, ੧੩੬, ੨੨ (209) 
(2) ਗਿਆਨ, ਵੇਖੋ “ਅਨਭਉ” (2) 
(3) ਨਿਰਭੈਅਤਾ (ਦੇਣ ਵਾਲਾ) 
“ਸਭ ਦੇਖੀਐ ਅਨਭੈ ਕਾ ਦਾਤਾ। ”” 
- ਸਾਰ ੫, ਛੰਤ ੧, ੧:੧ (1236) 


(4) ਨਿਡਰ (ਪ੍ਰਭੂ) 
“ਪੰਡਿਤ ਹੋਇ ਸੁ ਅਨਭੈ ਰਹੈ । ”” 


- ਗਉਂ ਕਬ, ਬਾਅ ੪੫:੪ (343) 
(5) ਨਿਡਰਤਾ ਵਾਲਾ 
“ਤਿਨ ਭਉ ਨਿਵਾਰਿ ਅਨਭੈ ਪਦ ਦੀਨਾ ਸਬਦ ਮਾੜ਼ ਤੇ ਉਧਰ ਧਰੇ। ? 
-ਸਵ ੪, ਕਲ ੨:੩ (1396) 


ਅਨਰਸ ---- ਹੋਰ ਸੁਆਦ, ਹੋਰ ਰਸ 
“ਜਿਤਨੀ ਭੂਖ ਅਨਰਸ ਸਾਦ ਹੈ ਤਿਤਨੀ ਭੂਖ ਫਿਰਿ ਲਾਗੈ। ” 





201 


- ਗਉਂ ੪, ੪੮, ੪:੧ (167) 
“ਅਨਰਸ ਮਹਿ ਭੋਲਾਇਆ ਬਿਨੁ ਨਾਮੈ ਦੁਖ ਪਾਇ। ”” 
- ਆਸਾ ੩. ੩੭, ੧੯੧ (430) 
ਹੋਰ ਰੂਪ: 
ਅਨਰਸਿ - 
“ਘਰ ਮੰਦਰ ਘੋੜੇ ਖੁਸੀ ਮਨੁ ਅਨਰਸਿ ਚਲਾਇਆ। ”” 
- ਗਉ ੪, ੫੦, ੧੨ (167) 


ਅਨਰਸੁ - 
“ਅਨਰਸੁ ਚੂਕੈ ਹਰਿ ਰਸੁ ਮੰਨਿ ਵਸਾਏ। ” 


- ਮਾਝ ੩, ਅਸ ੧੧, ੩:੨ (115) 
(ਸੰ.) ਹੋਰ ਰਸਾਂ ਵਿਚ ਰਤਾ/ਲਗਾ 
“ਅਹੰਮਤ ਅਨਰਤ ਕੁਮਿਤ ਹਿਤ ਪ੍ਰੀਤਮ ਪੇਖਤ ਭੂਮਤ ਲਾਖ ਗਰੀਆ। ”” 
- ਕਾਨ ੫. ੩੦, ੧੧ (1303) 
ਅਨਿਆਂ, ਧੱਕਾ, ਪਾਪਕਰਮ 
“ਕਰਿ ਕਰਿ ਅਨਰਥ ਵਿਹਾਝੀ ਮਾਇਆ। ”” 
- ਆਸਾ ੫. ੮੬, ੧੨ (391) 


(ਸੰ.) ਪ੍ਰੇਮ, ਚਾਓ, ਉਮੰਗ 
“ਨਾਨਕ ਕੈ ਮਨਿ ਇਹੁ ਅਨਰਾਉ। ”? 
- ਗਉ ੫. ਸੁਖ ੧੬, ੧:੧੦ (284) 


ਵੈਰਾਗੀ, ਰਾਗ (ਮੋਹ) ਤੋ' ਰਹਿਤ 
“ਆਪੇ ਦੁਖ ਸੁਖ ਭੋਗਿ ਭੋਗਾਵੈ ਗੁਰਮੁਖਿ ਸੋ ਅਨਰਾਗਾ। ”? 
- ਸੋਰ ੧, ੧੦, ੨੨ (598) 


(1) ਰਾਗ (ਪੇਮ) ਵਾਲੀ, ਪ੍ਰੇਮ ਵਿਚ ਰੰਗੀ ਹੋਈ, ਪ੍ਰੇਮੀ 
“ਉਲਟਤ ਪਵਨ ਚਕ ਖਟੁ ਭੇਦੇ ਸੁਰਤਿ ਸੁੰਨ ਅਨਰਾਗੀ। ”” 

- ਗਉ ਕਬ, ੪੭, ੧:੧ (333) 
“ਨਾਭਿ ਕਮਲੁ ਅਸਥੰਭੁ ਨ ਹੋਤੋ ਤਾ ਨਿਜਘਰਿ ਬਸਤਉ ਪਵਨੁ ਅਨਰਾਗੀ। ” 

- ਰਾਮ ੧, ਸਿਗੋ ੬੭੨ (945) 
(2) ਰਾਗ (ਪ੍ਰੇਮ, ਮੋਹ) ਰਹਿਤ 
“ਸਭ ਮਹਿ ਵਸੈ ਅਤੀਤੁ ਅਨਰਾਗੀ। ” 

- ਭੈਰ ੩, ੫, ੫:੨ (1129) 

ਵੈਰਾਗ/ਉਦਾਸੀਨਤਾ ਵਿਚ 
“ਕਾਮ ਕੋਧ ਮਦ ਮਾਨ ਮੋਹ ਬਿਨਸੈ ਅਨਰਾਗੈ। ”” 

- ਬਿਲਾ ੫, ੬੮, ੨:੧ (818) 
(“ਨਿਰੁਕਤ” ਇਸ ਦੇ ਅਰਥ “ਪ੍ਰੇਮ” ਵਿਚ ਕਰਦੇ ਹਨ) 
(ਸੰ.) ਅਮੋੜ, ਅਣਸਾਧਿਆ 
“ਢਚੇਤਿ ਰਾਮੁ ਨਾਹੀ ਜਮਪੁਰਿ ਜਾਹਿਗਾ ਜਨੁ ਬਿਚਰੈ ਅਨਰਾਧਾ । ” 





202 


- ਸਿਰੀ ਬੇਣੀ, ੧, ੧":੧ (93) 


-- ਮਿਥੀ, ਵਿਉੱ'ਤੀ, ਡੌਲੀ 
“ਜੋ ਅਨਰੂਪਿਓ ਠਾਕੁਰਿ ਮੇਰੈ ਹੋਇ ਰਹੀ ਉਹ ਬਾਤ। ”” 
- ਗੂਜ ੫, ੫, ੧":੨ (496) 


---- (ਸੰ.) ਕਰੂਪ 
“ਰੂਪੁ ਅਨਰੂਪੁ ਮੋਰੋ ਕਛੁ ਨ ਬੀਚਾਰਿਓ ਪ੍ਰੇਮ ਗਹਿਓ ਮੋਹਿ ਹਰਿ ਰੰਗ ਭੀਨ। ” 
- ਟੋਡੀ ੫, ੨੦, ੧:੨ (716) 


(1) (ਸੰ.) ਅਗਨੀ 
“ਅਨਲ ਵਾਉ ਭਰਮਿ ਭੁਲਾਈ। ”” (ਤ੍ਰਿਸ਼ਨਾ ਰੂਪੀ ਅਗਨੀ) 
- ਮਾਰੂ ੩, ਸੋਲਾ ੫, ੧੪੨੧ (1048) 


- ਰਾਮ ਕਬ, ੧੦, ੧੨ (971) 
(2) (ਸੰ.) ਪੌਣ, ਹਵਾ 
“ਮਅਨਲ ਅਗਮ ਜੈਸੇ ਲਹਰਿ ਮਇਓਦਧਿ ਜਲ ਕੇਵਲ ਜਲ ਮਾਹੀ। ? 
- ਸੋਰ ਰਵਿ, ੧, ੧:੨ (657) 


“ਅੰਨਾ ਬੋਲਾ ਕਿਛੁ ਨਦਰਿ ਨ ਆਵੈ ਮਨਮੁਖ ਪਾਪਿ ਪਚਾਵਣਿਆ। ”” 
- ਮਾਝ ੩, ੪, ੪:੩ (111) 
“ਮਾਇਆਧਾਰੀ ਅਤਿ ਅੰਨਾ ਬੋਲਾ। ”” 
-ਗਉ ੪, ਵਾਰ ੨੪ਸ, ੩, ੨:੧(313) 


ਆਨਾ ਸਾ 
੍‌੍ ੍‌੍ - ਗੋਂਡ ਨਾਮ, ੭, ੪:੧ (875) 
ਅੰਨੇ - 
“ਅੰਨੇ ਵਸਿ ਮਾਣਕੁ ਪਇਆ ਘਰਿ ਘਰਿ ਵੇਚਣ ਜਾਇ। ”” 
- ਸਾਰ ੪, ਵਾਰ ੩੨ਸ, ੩, ੧:੩ (1249) 


ਅਨਾਹਤਿ --- (1) ਅਬਿਨਾਸੀ, ਕਾਲ ਤੋ ਮੁਕਤ 
“ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ । ” 


- ਜਪੁ ੧, ੨੮੧੫ (6) 


(2) ਜੋ “ਹਤ” ਨਹੀ ਹੋਇਆ: ਪ੍ਰਭੂ (ਮਹਾਨ ਕੋਸ਼) 
“ਜੋਤਿ ਸਰੂਪ ਅਨਾਹਤ ਲਾਗੀ ਕਹੁ ਹਲਾਲੁ ਕਿਆ ਕੀਆ। ” 

- ਪਾਭ ਕਬ, ੪, ੨:੨ (1350) 
(ਪਹਿਲੀਆਂ ਛਾਪਾਂ ਵਿਚ ਇਹ ਸ਼ਬਦ “ਅਨਾਹਤਿ” ਕਰਕੇ ਹੈ ।) 





203 


ਅਨਾਹਦ ---- ਆਤਮਕ ਅਨੰਦ ਦੇ ਸੰਗੀਤ ਦੀ ਧੁਨੀ ਜੋ ਬਿਨਾਂ “ਆਹਤ?” (ਚੋਟ) ਤੋ` ਉਪਜਦੀ ਹੈ - 
ਵੇਖੋ “ਅਨਹਦ? (4) 
“ਅਹਿਨਿਸਿ ਬਨੀ ਪ੍ਰੇਮ ਲਿਵ ਲਾਗੀ ਸਬਦੁ ਅਨਾਹਦ ਗਹਿਆ। ”” 
- ਆਸਾ ੧, ੩੮, ੧":੨ (360) 
“ਹਰਿ ਕੀ ਕਥਾ ਅਨਾਹਦ ਬਾਨੀ। ” (ਆਤਮਿਕ ਆਨੰਦ ਦੀ) 
- ਆਸਾ ਕਬ, ੩੧, ੧"੧ (483) 


(1) ਨਾਸ ਰਹਿਤ, ਅਬਿਨਾਸ਼ੀ 
“ਸਬਦਿ ਅਤੀਤਿ ਅਨਾਹਦਿ ਰਾਤਾ। ”” 

- ਗਉ ਕਬ, ੧੮, ੧:੨ (327) 
(2) ਬਿਨਾ ਆਹਤ (ਚੋਟ) ਤੋ ਉਪਜੀ ਧੁਨੀ, ਆਤਮਕ ਅਨੰਦ ਦੇ ਸੰਗੀਤ ਦੀ ਧੁਨੀ 
“ਸਬਦਿ ਅਨਾਹਦਿ ਸੋ ਸਹੁ ਰਾਤਾ ਨਾਨਕੁ ਕਹੈ ਵਿਚਾਰਾ । ? 

- ਆਸਾ ੧, ੮, ੪੨੨ (351) 


ਹੋਰ ਰੂਪ: 
ਅਨਾਹਦੁ - 
“ਜੋਗੀ ਸਬਦੁ ਅਨਾਹਦੁ ਵਾਵੈ । ”? 


- ਮਾਰੂ ੧, ਸੋਲਾ ੧੯, ੮:੨ (1040) 
(3) ਇਕ ਰਸ 
“ਆਦਿ ਜੁਗਾਦਿ ਅਨਾਹਦਿ ਅਨਦਿਨੁ ਘਟਿ ਘਟਿ ਸਬਦੁ ਰਜਾਈ ਹੇ । ” 

- ਮਾਰੂ ੧, ਸੋਲਾ, ੭, ੩੩ (1020) 


“ਮਰਕਟ ਮੁਸਟੀ ਅਨਾਜ ਕੀ ਮਨ ਬਉਰਾ ਰੇ ਲੀਨੀ ਹਾਥੁ ਪਸਾਰਿ। ”? 
- ਗਉਂ ਕਬ, ੫੭, ੨:੧ (336) 
ਹੋਰ ਰੂਪ: 
ਅਨਾਜੁ - 
“ਅਨਾਜੁ ਮਗਉ ਸਤ ਸੀ ਕਾ।” 
- ਧਨਾ ਧੰਨਾ, ੧, ੧:੪ (695) 


(ਸੰ.) ਦੀਨ, ਦੁਖੀ 
“ਸਭ ਹਰਿ ਕੀ ਕਰਹੁ ਉਸਤਤਿ ਜਿਨਿ ਗਰੀਬ ਅਨਾਥ ਰਾਖਿ ਲੀਓਇ। ”” 

- ਸਿਰੀ ੪, ਵਾਰ ੧੬:੪ (89) 
(2) ਜਿਸ ਦਾ ਕੋਈ ਮਾਲਕ ਨਹ ॥ 
“ਅਨਾਥ ਕੇ ਨਾਥੇ ਸਬ ਕੈ ਸਾਥੇ ਜਪਿ ਜੁਐ ਜਨਮੁ ਨ ਹਾਰੀਐ। ”? 

੍‌੍ - ਸਿਰੀ ੫, ਛੰਤ ੩, ੨:੫ (80) 

“ਗੁਰ ਕਾ ਬਚਨੁ ਅਨਾਥ ਕੋ ਨਾਥ । ?” 

- ਗਉਂ ੫, ੭੪, ੩੨ (177) 
ਹੋਰ ਰੂਪ: 
ਅਨਾਥੁ - 
“ਸਭ ਤਜਿ ਅਨਾਥੁ ਏਕ ਸਰਣਿ ਆਇਓ। ”” (ਮਾਂ ਪਿਉ ਵਿਹੂਣਾ) 





204 


- ਗਉਂ ੫, ੧੧੯, ੩:੧ (189) 
“ਪਾਂਚ ਬਰਖ ਕੋ ਅਨਾਥੁ ਧੂ ਬਾਰਿਕੁ ਹਰਿ ਸਿਮਰਤ ਅਮਰ ਅਟਾਰੇ। ” 
- ਮਾਰੂ ੫, ੨, ੧:੧ (999) 
(3) ਨਿਆਸਰਾ, ਨਿਮਾਣਾ 
“ਮਹਾ ਗਰੀਬ ਜਨ ਸਾਧ ਅਨਾਥ। ”” 
- ਗਉਂ ੫, ੧੫੪, ੪:੧ (197) 
ਹੋਰ ਰੂਪ: 


ਅਨਾਥੁ - 
“ਮੋਹਿ ਨਿਰਗੁਣੁ ਨੀਚ ਅਨਾਥੁ ਪ੍ਰਭ ਅਗਮ ਅਪਾਰੀਆ ਜੀਉ। ”? 
- ਧਨਾ ੫, ਛੰਤ ੧, ੩:੨ (691) 
(4) ਜਿਸ ਦਾ ਕੋਈ ਸੁਆਮੀ ਨਹੀ; ਸੁਤੰਤਰ 
“ਅਮਰੁ ਅਨਾਥ ਸਰਬ ਸਿਰਿ ਮੋਰਾ ਕਾਲ ਬਿਕਾਲ ਭਰਮ ਭੈ ਖੰਜਨੁ । ” 
- ਮਲਾ ੧, ਅਸ ੨, ੩੨ (1274) 
ਹੋਰ ਰੂਪ: 
ਅਨਾਥੁ - 
“ਹਰਿ ਅਗਮੁ ਅਗੋਚਰੁ ਅਨਾਥੁ ਅਜੋਨੀ ਸਤਿਗੁਰ ਕੈ ਭਾਇ ਪਾਵਣਿਆ। ”? 
- ਮਾਝ ੩, ਅਸ ੧੫, ੧:੩ (118) 
“ਗਗਨੁ ਅਗੰਮੁ ਅਨਾਥੁ ਅਜੋਨੀ। ” 
- ਰਾਮ ੨, ਓਅੰ ੨੦੫ (932) 


(1) ਅਨਾਥਾਂ ਨੂੰ 
“ਰਾਖਿ ਲੇਹੁ ਪਿਤਾ ਪ੍ਰਭ ਮੇਰੇ ਅਨਾਥਹ ਕਰਿ ਪ੍ਰਤਿਪਾਲਾ। ”” 
- ਗਉ ੫, ੧੩੦, ੩:੨ (207) 
(2) ਅਨਾਥਾਂ ਦੇ 
“ਅਨਾਥਹ ਨਾਥ ਦਇਆਲ ਸੁਖ ਸਾਗਰ ਸਰਬ ਦੋਖ ਭੈ ਹਰਣੀ। ” 
- ਸਾਰ ੫, ੭੭, ੨:੧ (1219) 


(1) ਅਨਾਥਾਂ ਨੂੰ 


“ਗਰੀਬਾ ਅਨਾਥਾ ਤੇਰਾ ਮਾਣਾ। ? 
- ਮਾਝ ੫, ੧੪, ੧:੨ (98) 


- ਸ਼ੂਹੀ ੫, ੨, ੨੨੧ (760) 


ਨਿਆਸਰੀ, ਨਿਮਾਨੀ 
“ਨਿਰਗੁਨਿ ਨਿਮਾਣੀ ਅਨਾਥਿ ਬਿਨਵੈ ਮਿਲਹੁ ਪਰ੍ਭ ਕਿਰਪਾ ਨਿਧੇ । ” 
- ਬਿਹਾ ੫, ਛੰਤ ੨, ੩:੩ (543) 


ਅਨਾਥਾਂ 
“ਹਰਿ 


ਭਗਤਾ ਦੇਇ ਵਡਿਆਈ ਗਰੀਬ ਅਨਾਥਿਆ। ” 
- ਸਿਰੀ ੪, ਵਾਰ ੧੭੫ (90) 





205 


ਅਨਾਦਿ ---- (1) (ਸੰ.) ਜਿਸ ਦਾ ਆਦਿ ਨਹੀ। 
“ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ । ” 
- ਜਪੁ ੨੮੪੫ (6) 
“ਅਗਮੁ ਅਨੰਤੁ ਅਨਾਦਿ ਆਦਿ ਜਿਸੁ ਕੋਇ ਨਾ ਜਾਣੈ। ”” 
- ਸਵ ੪, ਮਥ, ੧੯੧ (1404) 
(2) (ਅੰਨ-ਆਦਿ) ਅੰਨ/ਭੋਜਨ ਆਦਿਕ 
“ਧੰਨੁ ਅਨਾਦਿ ਭੂਖੇ ਕਵਲੁ ਟਹਕੇਵ। ” 
- ਗੋਂਡ ਕਬ, ੧੧, ੧੨ (873) 
ਪਵਣੁ ਤੇ ਨੀਰ ਸਰ ਅਵਰ ਅਨਲ ਅਨਾਦਿ ਕੀਅਉ। ” 
- ਸਵ ੪, ਕਲ, ੫:੧ (1399) 
(ਸੰ.) ਬੇਸਹਾਰਗੀ (ਨਿਰੁਕਤ); ਜੋ ਅਸਲੀ ਨਹੀ, ਜੋ ਨਾਲ ਦਾ ਨਹੀ ਭਾਵ ਓਪਰਾ, 
(ਕੋਸ਼, ਮਹਾਨ ਕੋਸ਼, ਸ਼ਬਦਾਰਥ, ਬਾਣੀ ਪ੍ਰਕਾਸ਼), ਅਨਾਦਿ ਕਾਲ ਦਾ (ਕੋਸ਼) 
“ਹਉ ਬਲਿਹਾਰੀ ਸਤਿਗੁਰ ਪੂਰੇ ਜਿਨਿ ਖੰਡਿਆ ਭਰਮੁ ਅਨਾਲਕਾ। ”” 
- ਮਾਰੁ ੫, ਸੋਲਾ ੧੩, ੧੫:੩ (1085) 


ਬੇਸਮਝ, ਮੂਰਖ, ਅਮੋੜ, ਹਠੀ (ਸ਼ਬਦਾਰਥ) 
“ਅਸੰਤੁ ਅਨਾੜੀ ਕਦੇ ਨ ਬੂਝੇ । 


- ਗਉ ੩, ੩੦, ੨:੧ (160) 
ਅਨੇਕ, ਹੋਰ ਬਹੁਤ ਸਾਰੇ 
“ਅੰਨੁ ਖਾਣਾ ਕਪੜੁ ਪੈਨਣੁ ਦੀਆ ਰਸ ਅਨਿ ਭੋਗਾਣੀ। ”” 
- ਗਉਂ ੪, ੫੦, ੩:੨ (167) 
(ਸੰ.) ਅਨਿਆਂ ਦੁਆਰਾ, ਅਨਿਆਈ 
“ਤਉ ਕੜੀਐ ਜੇ ਅਨਿਆਇ ਕੋ ਮਰਤਾ। ” 
- ਭੈਰ ੫, ੧੮, ੨੨ (1140) 
(ਸੰ.) ਅਨੇਕ, ਬਹੁਤ 
“ਅਨਿਕ ਪ੍ਰਕਾਰੀ ਮੋਹਿਆ ਬਹੁ ਬਿਧਿ ਇਹੁ ਸੰਸਾਰੁ। ? 
- ਸਿਰੀ ੫, ੯੧, ੪:੧ (50) 
ਅਨੇਕਾਂ ਹੀ 
“ਖੋਜ ਅਸੰਖਾ ਅਨਿਕਤ ਪੰਥਾ ਬਿਨੁ ਗੁਰ ਨਹੀ ਪਹੂਚਾ। ” 
- ਦੇਵ ੫, ੩੨, ੨੧ (534) 
ਅਨੇਕ 
“ਉਪਜਤਾ ਬਿਕਾਰ ਦੁੰਦਰ ਨਉਪਰੀ ਝੂੰਨਤਕਾਰ ਸੁੰਦਰ ਅਨਿਗ ਭਾਉ ਕਰਤ ਫਿਰਤ 
ਬਿਨੁ ਗੋਪਾਲ ਧੋਹੇ। ? 
- ਸਾਰਾ ੫, ੧੩੯, ੧੨ (1231) 
(ਸੰ.) ਜੋ ਇਕੋ ਜਿਹੀ ਨਾ ਰਹੇ, ਨਾਸ਼ਵਾਨ, ਅਸਥਾਈ, ਨਾ ਰਹਿਣ ਵਾਲੀ ਵਸਤੂ 





206 


- ਸਿਰੀ ੫, ੭੧, ੩੯੨ (42) 
ਹੋਰ ਰੂਪ: 


ਅਨਿਤੁ - 
“ਅਨਿੜ ਵਿਤੰ ਅਨਿੜ ਚਿਤੰ ਅਨਿਤ੍ੁ ਆਸਾ ਬਹੁਤ ਬਿਧਿ ਪ੍ਕਾਰੰ। ? 
- ਸਸ ੫, ੧੬:੧ (1355) 
(1) (ਸੰ.) ਜਿਸ ਦੀ ਨਿੰਦਿਆ ਨਾ ਕੀਤੀ ਗਈ ਹੋਵੇ, ਭਲਾ/ਸ਼੍ਰੇਸ਼ਟ ਪੁਰਸ਼ 
“ਤਜਿ ਕਾਮੁ ਕ੍ਰੋਧੁ ਅਨਿੰਦ ਨਿੰਦਾ ਪਰ੍ਭ ਸਰਣਾਈ ਆਇਆ। ?” 
- ਆਸਾਂ ੫, ਛੰਤ ੧੩, ੩:੪ (461) 
ਹੋਰ ਰੂਪ: 
ਅਨਿੰਦੁ - 
“ਜੋ ਅਨਿੰਦੁ ਨਿੰਦੁ ਕਰਿ ਛੋਡਿਓ ਸੋਈ ਫਿਰਿ ਫਿਰਿ ਖਾਤ। ? (ਜੋ ਨਿੰਦਨ ਯੋਗ ਨਹੀ) 
- ਗੂਜ ੫, ੫, ੩:੨ (496) 


“ਅਨਿਨ ਉਪਾਵ ਕਰਿ ਹਾਂ। ” 

- ਆਸਾ ੫, ੧੫੭, ੧੩ (409) 
(ਸ਼ਬਦਾਰਥ ਨੇ ਪਦਛੇਦ ਕਰਕੇ ਅਰਥ “ਹੋਰ ਕੋਈ ਉਪਾਵ ਨ ਕਰਾਂ! ਅਰਥ ਕੀਤੇ 
ਹਨ) 


ਇਕ ਨਿਸ਼ਟ, ਜੋ ਹੋਰ ਕਿਸੇ ਵਲ ਰੁਚਿਤ ਨ ਹੋਵੇ 


“ਦਾਸ ਅਨਿੰਨ ਮੇਰੋ ਨਿਜਰੂਪ। ” 


- ਸਾਰ ਨਾਮ, ੩, ੧":੧ (1252) 


(ਸੰ.) ਹਵਾ, ਹਵਾ ਦਾ ਤੂਫਾਨ 
“ਅਨਿਲ ਬੇੜਾ ਹਉ ਖੇਵਿ ਨ ਸਾਕਉ। ” 
- ਬਸੰ ਨਾਮ, ੨, ੨:੧ (1196) 


(1) ਜੋਤਹੀਨ, ਅੰਨ੍ਹੀ 
“ਦੂਜੀ ਦੁਰਮਤਿ ਅੰਨੀ ਬੋਲੀ। ” 
- ਮਾਰੂ ੩, ਸੋਲਾ ੩, ੧:੧ (1022) 
(2) ਅੰਨ 
““ਜੂਠਿ ਨ ਅੰਨੀ ਜੂਠਿ ਨ ਨਾਈ। ” 
- ਸਾਰ ੪, ਵਾਰ ੭ਸ, ੧, ੧:੩ (1240) 
(3) ਅੰਨ ਦੀ, ਅੰਨ ਕਰਕੇ 
“ਉਢੋਸਾਹੈ ਕਿਆ ਨੀਸਾਨੀ ਤੋਟਿ ਨ ਆਵੈ ਅੰਨੀ। ” 
- ਸਲੋ ੧, ੨੯੧ (1412) 
ਅਨੀਆਲੇ --- ਤਿਖੀਆਂ ਨੋਕਾਂ ਵਾਲੇ 
“ਰਾਮ ਭਗਤਿ ਅਨੀਆਲੇ ਤੀਰ। ”” 
- ਗਉਂ ਕਬ, ੨੧, ੧":੨ (327) 





207 


ਅਨੀਤਿ ---- (1) ਅਯੋਗ, ਨੀਤੀ ਦੇ ਵਿਪਰੀਤ 

“ਦੁਤੀਆ ਭਾਉ ਬਿਪਰੀਤਿ ਅਨੀਤਿ ਦਾਸਾ ਨਹ ਭਾਵਏ ਜੀਉ। ” 

- ਸਿਰੀ ੫, ਛੰਤ ੩, ੧:੨ (80) 
(2) ਅਨਿਤ, ਨਾਸਵੰਤ 
“ਜਲਿ ਧੋਵੈ ਬਹੁ ਦੇਹ ਅਨੀਤਿ। ”” 

- ਗਉ ੫. ਸੁਖ ੩, ੩:੭ (265) 
(3) ਬਦਨੀਤੀ, ਖੋਟ 
“ਮਨੂਆ ਡੋਲੈ ਚੀਤਿ ਅਨੀਤਿ। ” 

- ਬਸੰ ੧, ਅਸ ੧, ੧:੩ (1187) 


ਹੋਰ ਰੂਪ: 
ਅਨੀਤੇ - 
ਨ ਗੀਤੇ ਚੀਤਿ ਅਨੀਤੇ । 


- ਆਸਾ ੧, ਅਸ 2੭, ੧੧ (414) 


(1) ਕੁਕਰਮ (ਖੋਟ), ਪਾਪ ਵਾਸੁਨਾ 
“ਬਿਨੁ ਨਾਂਵੈ ਮਨਿ ਝੂਠੁ ਅਨੀਤੇ । ” 

- ਆਸਾ ੧, ੭, ੧੧੩ (414) 
(2) ਖੋਟ, ਬਦਨੀਤੀ, ਵੇਖੋ “ਅਨੀਤਿ” (3) 


- ਗਉ ੧, ਅਸ ੨, ੩:੧ (221) 
(“ਸੰਥਿਆ”, “ਨਿਰੁਕਤ” ਇਸ ਦੇ ਅਰਥ “ਰੰਗ (ਮੈਲ) ਰਹਿਤ /ਉਜਲ/ਬੇਦਾਗ ” 
ਕਰਦੇ ਹਨ) 
ਹੋਰ ਰੂਪ: 
ਅਨੀਲੂ - 
“ਨੀਲੂ ਅਨੀਲੁ ਅਗੰਮੁ ਸਰਜੀਤੁ ਸਬਾਇਆ। ? 
- ਮਲਾ ੧, ਵਾਰ ੯:੫ (1282) 


ਬੇਦਾਗ, ਉਜਲ 
“ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ । ” 


- ਜਪੁ ੧, ੨੮੫ (6) 


(ਸੰ.) ਮਿਹਰ, ਕ੍ਰਿਪਾ 
“ਸੰਤ ਅਨੁਗੁਹ ਭਏ ਮਨ ਨਿਰਮਲ ਨਾਨਕ ਹਰਿਗੁਨ ਗਾਏ । ”” 
- ਧਨਾ ੫, ੩੪, ੨੪੨ (679) 


- ਸਸ ੫, ੨੫੯੧ (1356) 





208 


- ਸਿਰੀ ੫, ਛੰਤ ੩, ੧:੬ (80) 
ਅਨੁਗੂਹੋ - 
“ਧੁਰਿ ਅਨੁਗੂਹੋ ਅਪਨਾ ਕਰਿ ਲੀਨਾ ਰਾਮ। ? 
- ਬਿਹਾਂ ੫, ਛੰਤ ੯, ੪:੩ (548) 
(ਸੰ.) ਮੋਹ, ਪਿਆਰ 
“ਨਾਮ ਉਦਕੁ ਪੀਵਤ ਜਨ ਨਾਨਕ ਤਿਆਗੇ ਸਭਿ ਅਨੁਰਾਗਾ। ”” 
- ਧਨਾ ੫, ੪੭, ੨੧੨ (682) 
ਹੋਰ ਰੂਪ: 
ਅਨੁਰਾਗਿਓ - 
“ਇਹ ਚਿੰਤਾ ਉਪਜੀ ਘਟ ਮਹਿ ਜਬ ਗੁਰ ਚਰਨਨ ਅਨੁਰਾਗਿਓ। ” 
- ਮਾਰੂ ੯, ੩, ੨੪੧ (1008) 
(1) (ਸੰ.) ਅਦੁਤੀ, ਉਪਮਾ ਤੋ ਪਰੇ, ਅਦਭੁਤ 
“ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਬੀਚਾਰੀਐ ਜੀਉ। ” 
- ਸਿਰੀ ੫, ਛੰਤ ੩, ੨੧ (80) 


- ਜਪੁ ੧, ੩੬੪ (7) 


“ਹਰਿ ਰੰਗ ਰੰਗ ਰੰਗ ਅਨੂਪੇਰੈ। ” 


- ਕਾਨ ੫, ੩੪, ੧":੩ (1304) 
ਅਨੂੰਪੈ - 
“ਏਕ ਅਨੰਤ ਅਨੂਪੈ ਠਾਉ। ”” 
੍‌ - ਦੇਵ ੫, ੩੮, ੧:੨ (536) 
(2) ਸੁੰਦਰ, ਬਹੁਤ ਸੁੰਦਰ 
“ਮੋਹਨ ਲਾਲ ਅਨੁਪ ਸਰਬ ਸਾਧਾਰੀਆ। ? 
ਰਹ - ਗਉ ੫ ਅਸ ੧੨, ੩:੧ (241) 
“ਨਿਰਮਲ ਰੂਪ ਅਨੂਪ ਸੁਆਮੀ ਕਰਮ ਭੂਮਿ ਬੀਜਨ ਸੋ ਖਾਵਨ। ” 
- ਟੋਡੀ ੫, ੨੫, ੧:੨ (717) 
ਹੋਰ ਰੂਪ: 
ਅਠੂੰਪਾ = 
“ਬਿਨਸਿਓ ਅੰਧਕਾਰ ਤਿਹ ਮੰਦਰਿ ਰਤਨ ਕੋਠੜੀ ਖੁਲ੍ਹੀ ਅਨੂਪਾ। ” 
- ਬਿਲਾ ੫, ੮੭, ੧":੨ (821) 
ਅਨੁਪਿਆ- 
“ਬਨਵਾਲੀ ਚਕ੍ਪਾਣਿ ਦਰਸਿ ਅਨੂਪਿਆ। ” 





209 


- ਮਾਰੂ ੫, ਸੋਲਾ ੧.੧, ੪:੨ (1082) 
ਅਲੂਪੂ - 
“ਅਵਰੁ ਨ ਫੁਲ ਅਨੁਪੁ ਨ ਪਾਵਉ। ”” 
ਜਾ - ਗੂਜ ਰਵਿ ੧, ੧“:੨ (525) 
(3) ਮਧੁਰ ਧੁਨੀ ਵਿਚ, ਸੋਹਣੀ ਧੁਨ ਵਿਚ 
“ਕਿੰਕੁਰੀ ਅਨੁਪ ਵਾਜੈ। ” 
੍‌੍ - ਰਾਮ ੫, ੧੨, ੧":੧ (886) 


“ਸਬਦੁ ਨ ਜਾਣਹਿ ਸੇ ਅੰਨੇ ਬੋਲੇ ਸੇ ਕਿਤੁ ਆਏ ਸੰਸਾਰਾ। ”? 
- ਸੋਰ ੩, ੪, ੩੧ (601) 
ਹੋਰ ਰੂਪ: 
ਅੰਨੇ - 
“ਗਲਾਂ ਕਰੇ ਘਣੇਰੀਆ ਤਾਂ ਅੰਨੇ ਪਵਣਾ ਖਾਤੀ ਟੋਵੈ। ”” 
- ਸਲੋ ੧, ੩੨੦੨ (1412) 
(ਸੰ.) ਬਹੁਤ, ਜੋ ਇਕ ਨਹੀ 
“ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ । ? 
- ਜਪੁ ੧, ੨੭੪੨ (6) 
“ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਇ। ” 
- ਮਾਝ ੫, ਬਾਰਾ ੧੩, ੯ (136) 


ਹੋਰ ਰੂਪ: 
ਅਨੇਕਹਿ - 
“ਏਕਹਿ ਆਪਿ ਅਨੇਕਹਿ ਭਾਤਿ। ” (ਅਨੇਕਾਂ, ਬਹੁਤ ਸਾਰੀਆਂ) 
- ਗਉਂ ੫, ਅਸ ੬, ੭੨ (238) 


ਅਨੇਕਾ - 
“ਤੇਰੇ ਨਾਮ ਅਨੇਕਾ ਰੂਪ ਅਨੰਤਾ ਕਹਣੁ ਨ ਜਾਹੀ ਤੇਰੇ ਗੁਣ ਕੇਤੇ। ” (ਅਨੇਕਾਂ, 
ਬਹੁਤ ਸਾਰੇ) 

- ਆਸਾ ੧, ੩੩, ੧":੨ (358) 
ਅਨੇਕੈ _- 
“ਨਾਮੁ ਜਪਤ ਅਗਨਤ ਅਨੇਕੈ। ” (ਅਨੇਕਾਂ, ਬਹੁਤ ਸਾਰੇ) 

- ਗਉ ੫. ਸੁਖ ੧, ੧:੪ (262) 
ਅਨੇਕੰ - 
“ਸਗਲੀ ਜੋਤਿ ਹਮਾਰੀ ਸੰਮਿਆ ਨਾਨਾ ਵਰਨ ਅਨੇਕੰ। ”? 

- ਆਸਾ ੧, ੩੭, ੪੧ (360) 


- ਗਉ ੫. ਸੁਖੁ ੫, ੩:੨ (268) 





210 


“ਜੋ ਕਛੁ ਕੀਨੋ ਸੋਊ ਅਨੇਤਾ। ” 

- ਗਉਂ ੫. ਬਾਅ ੧੬, ੬ (253) 
(2) ਨੇਤਰ ਹੀਣ, ਅੰਨ੍ਹਾਂ ਜੀਵ 
“ਬਹੁ ਬਿਧਿ ਜੋਨੀ ਫਿਰਤ ਅਨੇਤਾ। ?” 

- ਮਾਰੂ ੫, ੧੯, ੩੨੨ (1005) 


(1) ਹਨੇਰਾ (ਅਗਿਆਨਤਾ) 
“ਘਰ ਹੀ ਮਾਹਿ ਦੂਜੈ ਭਾਈ ਅਨੇਰਾ। ” 
- ਮਾਝ ੩, ਅਸ ੨੮. ੫੯੧ (126) 
“ਦੁਖੁ ਦਰਦੁ ਅਨੇਰਾ ਭੂਮੁ ਨਸੈ। ” 
- ਗਉ ੪, ੧੪੫", ੧:੨ (211) 
ਹੋਰ ਰੂਪ: 
ਅਨੇਰਾ - 
“ਦੁਖੁ ਅਨੇਰਾ ਵਿਚਹੁ ਜਾਇ। ” 
- ਆਸਾ ੧, ੩, ੩:੪ (349) 
(2) ਹਨੇਰਾ 
“ਚੰਦ ਅਨੇਰਾ ਕਿ ਕਰੇ ਪਉਣ ਪਾਣੀ ਕਿਆ ਜਾਤਿ। ”” 
- ਮਾਝ ੧, ਵਾਰ ੨੬ਸ, ੨, ੨੨ (150) 
ਹੋਰ ਰੂਪ: 
ਅਨੇਰੀ - 
“ਰਾਤਿ ਅਨੇਰੀ ਸੂਝਸਿ ਨਾਹੀ ਲਜੁ ਟੂਕਸਿ ਮੂਸਾ ਭਾਈ ਰੇ। ” 
- ਗਉਂ ੧, ੧੬, ੨:੨ (156) 
ਅਪਸਗਨ --- ਬੁਰੇ/ਭੈੜੇ ਸ਼ਗਨ, ਬਦਸ਼ਗਨ 
“ਤਉ ਸਗਨ ਅਪਸਗਨ ਕਹਾ ਬੀਚਾਰੈ । ” 
- ਗਉ ੫. ਸੁਖ ੨੧, ੫:੬ (291) 
ਹੋਰ ਰੂਪ: 
ਅਪਸਗੁਨ - 
““ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ । ? 
- ਆਸਾ ੫, ੧੨੦, ੨੧ (401) 
ਅਪਸਰ ---- ਬੁਰੇ, ਮੰਦੇ 
“ਸਰ ਅਪਸਰ ਕੀ ਸਾਰ ਨਾ ਜਾਣਹਿ ਫਿਰਿ ਫਿਰਿ ਕੀਚ ਬੁਡਾਹੀ ਜੀਉ। ” 
- ਸੋਰ ੧, ੯, ੨੨ (598) 


ਹੋਰ ਰੂਪ: 


ਅਪਸਰੁ - 
“ਤਰੁਣ ਤੇਜੁ ਪਰੜ਼ਿਅ ਮੁਖੁ ਜੋਹਹਿ ਸਰੁ ਅਪਸਰੁ ਨ ਪਛਾਣਿਆ। ”? 
- ਸਿਰੀ ਬੈਣੀ, ੧, ੩:੧ (93) 





211 


ਅਪਸਰਾ ---- (ਸੰ.) ਅਪਛਰਾਂ, ਇੰਦਰ ਦੀਆਂ ਨਰਤਕੀਆਂ, ਅਕਾਸ਼ ਵਿਚ ਰਹਿਣ ਵਾਲੀਆਂ 
ਦੇਵਾਂਗਨਾਂ, ਪਾਣੀ ਵਿਚੋ ਨਿਕਲਣ ਵਾਲੀ। 
“ਹਾ ਹਾ ਹੂ ਹੂ ਗੰਧੂਬ ਅਪਸਰਾ ਅਨੰਦ ਮੰਗਲ ਰਸ ਗਾਵਨੀ ਨੀਕੀ। ” 
- ਮਲਾ ੫, ੨੫, ੧":੨ (1272) 
(ਸੰ.) ਨਿੰਦਾ, ਭੈੜੀ ਸੋਭਾ, ਅਪਜਸ 
“ਕਬਹੂ ਅਪਕੀਰਤਿ ਮਹਿ ਆਵੈ । ” 
- ਗਉ ੫. ਸੁਖ ੧੧, ੬:੭ (277) 


- ਗਾਥਾ ੫, ੧੪:੧ (1361) 


ਅਪਜਸੁ - 
“ਅਪਜਸੁ ਮਿਟੈ ਹੋਵੈ ਜਗਿ ਕੀਰਤਿ ਦਰਗਹ ਬੈਸਣੁ ਪਾਈਐ। ”” 
- ਗੂਜ ੫, ੨੨, ੧੧ (500) 


“ਕਰਿ ਕਿਰਪਾ ਪ੍ਰਭਿ ਮੇਲਿਆ ਦੀਆ ਅਪਣਾ ਨਾਮੁ । ” 
- ਸਿਰੀ ੫, ੮੧, ੩:੨ (46) 
ਹੋਰ ਰੂਪ: 
ਅਪਨਾ - 
“ਹੋਇ ਕ੍ਰਿਪਾਲੂ ਸੁਆਮੀ ਅਪਨਾ ਨਾਉ ਨਾਨਕ ਘਰ ਮਹਿ ਆਇਆ ਜੀਉ।” 
- ਮਾਝ ੫, ੩੨, ੪:੩ (104) 
ਅਪਣਿਆ --- ਆਪਣਿਆਂ 
“ਕਰ ਜੋੜਿ ਨਾਨਕ ਦਾਨੁ ਮਾਗੈ ਅਪਣਿਆ ਸੰਤਾ ਦੇਹਿ ਹਰਿ ਦਰਸੁ। ? 
- ਆਸਾ ੫, ੧੪੦, ੪੨ (406) 


ਆਪਣੀ 
“ਗੁਰ ਪੂਰੇ ਤੇ ਪਾਈਐ ਅਪਣੀ ਨਦਰਿ ਨਿਹਾਲਿ। ” 


- ਸਿਰੀ ੫, ੯੦, ੧:੩ (49) 
ਹੋਰ ਰੂਪ: 
ਅਪਨੀ - 
“ਹਰਿ ਹਰਿ ਅਪਨੀ ਕਿਰਪਾ ਕਰੇ ਗੁਰਮੁਖਿ ਸਾਹੁਰੜੈ ਕੰਮ ਸਿਖੈ। ? 
- ਸਿਰੀ ੪, ਛੰਤ ੩, ੧:੨ (78) 
“ਸੀਖ ਸਿਖਾਇ ਰਹਿਓ ਅਪਨੀ ਸੀ ਦੁਰਮਤਿ ਤੇ ਨ ਟਰੈ। (ਆਪਣੇ ਵਲੋ) 
- ਦੇਵ ੯, ੧, ੧":੨ (536) 


“ਅਪਣੇ ਕਰਤਬ ਆਪੇ ਜਾਣਹਿ ਆਪੇ ਤੁਧੁ ਸਮਾਲੀਐ ਜੀਉ। ”? 





212 


- ਮਾਝ ੫, ੨੮, ੩:੩ (102) 


“ਜੇਹਾ ਨਿੰਦਕ ਅਪਣੈ ਜੀਇ ਕਮਾਵਦੇ ਤੇਹੋ ਫਲੂ ਪਾਈ। ”” 
- ਗਉ ੪, ਵਾਰ ੩੦ਸ, ੪, ੨:੬ (316) 
ਅਪਨੇ - 
“ਅਪਨੇ ਕੀਤੇ ਨੋ ਆਪਿ ਪੁਤਿਪਾਲੇ। ਪਇ ਪੈਰੀ ਤਿਸਹਿ ਮਨਾਈ ਜੀਉ। ”? 
- ਮਾਝ ੫, ੪੧, ੨੧੩ (106) 


- ਗਉ ੫. ਸੁਖ ੮, ੨੮ (272) 


- ਬਸੰ ੧, ਅਸ ੪, ੭:੩ (1189) 


ਅਪਨੋ - 
“ਜੋ ਤਨੁ ਤੈ ਅਪਨੋ ਕਰਿ ਮਾਨਿਓ ਅਰੁ ਸੁੰਦਰ ਗ੍ਰਿਹ ਨਾਰੀ। ? 
- ਗਉਂ ੯, ੮, ੧:੧ (220) 
ਅਪਤਹ ---- ਨਿਰਲੱਜਾ/ਬੇਪਤਿਆ ਨੇ 

“ਹਮ ਅਪਤਹ ਅਪੁਨੀ ਪਤਿ ਖੋਈ। ” 

- ਗਉ ਕਬ, ੩, ੧":੧ (324) 

-<੮- ਆਪਣਾ ਸਰੀਰ 

“ਅਪਤਨ ਕਾ ਜੋ ਕਰੇ ਬੀਚਾਰੁ । ? 

- ਬਸੰ ਰਵਿ, ੧, ੨:੩ (1196) 


- ਗਉ ਕਬ, ੩, ੩:੧ (324) 
ਅਪਤੀਜੁ ---- ਨਾਂ ਪਤੀਜਨ ਵਾਲਾ, ਸਿਦਕ ਵਿਚ ਨਾ ਆਉਣ ਵਾਲਾ 


“ਹਠਿ ਨਿਗ੍ਰਹਿ ਅਪਤੀਜੁ ਨ ਭੀਜੈ ਬਿਨੁ ਹਰਿਗੁਰ ਕਿਨਿ ਪਤਿ ਪਾਈ ਹੇ। ” 
- ਮਾਰੂ ੧, ਸੋਲਾ ੪, ੧੨੪੩ (1024) 


“ਕਾਮ ਕ੍ਰੋਧ ਲੋਭ ਮੋਹ ਅਪਤੁ ਪੰਚ ਦੂਤ ਬਿਖੰਡਿਓ। ” 


- ਸਵ ੩, ੨੧੪ (1396) 
(2) ਬੇਪਤਾ 
“ਅਪਤੁ ਪਸੂ ਮਨਮੁਖੁ ਬੇਤਾਲਾ। ”” 
- ਮਾਰੂ ੧, ਸੋਲਾ ੯, ੭:੨ (1029) 





ਵੀ 


ਆਪਣੇ ਦਾਸ 
“ਕਾਟਿ ਸਿਲਕ ਦੁਖ ਮਾਇਆ ਕਰਿ ਲੀਨੇ ਅਪਦਸੇ। ” 
- ਜੈਤ ੫, ਵਾਰ ੧੯:੪ (710) 


(ਸੰ.) ਕਲੇਸ਼, ਮੁਸੀਬਤ, ਸੰਕਟ, ਬਿਪਤਾ 
“ਕਹੁ ਨਾਨਕ ਪ੍ਰਭਿ ਅਪਦਾ ਕਾਟੀ। ” 


- ਗਉਂ ੫, ੧੪੩, ੪:੨ (194) 
ਆਤਮ ਮੋਹ (“ਉਰਚਸਿਸਸਿਮ), ਅਪਣੱਤ, ਮੇਰ 
“ਸਗਲ ਰੇਨ ਇਹੁ ਮਨੁ ਭਇਆ ਬਿਨਸੀ ਅਪਧਾਰੀ। ”” 

- ਬਿਲਾ ੫, ੪੦, ੨੨ (810) 


ਆਪਣੇ 
“ਅਪਨ ਕਮਾਇਐ ਆਪੇ ਬਾਧੇ। ” 
- ਗਉ ੫, ੧੬੮, ੪:੧ (199) 


ਆਪਣਾ 
“ਬਾਹ ਪਕੜਿ ਪੁਭਿ ਕਾਢਿਆ ਕੀਨਾ ਅਪਨਾਇਆ। ” 
- ਬਿਲਾ ੫, ੬੫, ੨੧ (817) 


ਆਪਣੇ 
“ਮੁਨਿ ਜੋਗੀ ਸਾਸਤੁਗਿ ਕਹਾਵਤ ਸਭ ਕੀਨੇ ਬਸਿ ਅਪਨਹੀ। ”? 
- ਗੂਜ ੫, ੧੪, ੧:੧ (498) 


ਆਪਣਾ ਆਪ, ਆਪਣਾ ਅਸਲਾ 
“ਨਾਨਾ ਝੂਠਿ ਲਾਇ ਮਨੁ ਤੋਖਿਓ ਨਹ ਬੂਝਿਓ ਅਪਨਾਇਓ। ”” 
- ਟੋਡੀ ੫, ੩, ੩੨ (712) 


(1) ਆਪਣਾ ਬਣਾ ਕੇ 
“ਨਾਨਕ ਆਹਿ ਸਰਣ ਪਰ੍ਭ ਆਇਓ ਰਾਖੁ ਲਾਜ ਅਪਨਾਇਆ। ”? 
- ਆਸਾ ੫, ੧੨੫, ੪੧੨ (402) 
(2) ਆਪਣਾ ਬਣਾਏ ਦੀ, ਸੇਵਕ ਦੀ 
“ਨਾਨਕ ਦੀਨ ਸਰਣਿ ਸੁਖਸਾਗਰ ਰਾਖੁ ਲਾਜ ਅਪਨਾਇਆ। ”” 
- ਸੂਹੀ ੫, ਛੰਤ ੧, ੪:੬ (777) 
ਆਪਣੀ 
“ਧਨੁ ਧਰਨੀ ਘਰੁ ਸੰਪਤਿ ਸਗਰੀ ਜੋ ਮਾਨਿਓ ਅਪਨਾਈ। ” 
- ਸਾਰ ੯, ੧, ੧:੧ (1231) 
ਆਪਣੇ ਬਣਾ ਲਏ 
“ਦੁਸਟ ਬਿਦਾਰੇ ਸਾਜਨ ਰਹਸੇ ਇਹਿ ਮੰਦਿਰ ਘਰ ਅਪਨਾਏ। ? 
- ਮਲਾ ੫, ੧, ੩੧ (1266) 
ਅਪਣਾ ਬਣਾ ਕੇ 
“ਤੁਮਰੇ ਜਨ ਤੁਮ ਹੀ ਪਰ੍ਭ ਕੀਏ ਹਰਿ ਰਾਖਿ ਲੇਹੁ ਆਪਨ ਅਪਨਾਕ। ”” 





214 


- ਕਾਨ ੪, ੪, ੪੧੧ (1295) 


ਅਪਨੀਧੇ ---- ਆਪਣੇ ਦਾਸ ਦੀ; ਆਪਣੇ ਜਾਣ ਕੇ (ਮਹਾਨ ਕੋਸ਼) 
“ਹਮਰੇ ਕਰਮ ਨ ਬਿਚਰਹ ਠਾਕੁਰ ਤੁਮ ਪੈਜ ਰਖਹੁ ਅਪਨੀਧੇ । ? 
- ਬਸੰ ੪, ੫, ੪:੧ (1179) 


(1) ਆਪਣੇ, ਵੇਖੋ “ਅਪਣੇ ? 
(2) ਆਪੋ ਆਪਣੇ 
“ਸਗਲ ਸਹੇਲੀ ਅਪਨੈ ਰਸ ਮਾਤੀ। ? 
- ਗਉ ੫, ੮੯, ੨:੧ (182) 
“ਸਗਲ ਸਮਗ੍ਰੀ ਅਪਨੈ ਸੂਤਿ ਧਾਰੈ। ” 
-ਗਉ ੫. ਸੁਖ ੧੦, ੩:੯ (276) 


ਅਪਬਲੁ ---- ਦੁਰਬਲਤਾ, ਬਲਹੀਨਤਾ, ਕਮਜ਼ੋਰ 
“ਨੰਵੈ ਕਾ ਸਿਹਜਾਸਣੀ ਮੂਲਿ ਨ ਜਾਣੈ ਅਪਬਲੁ । ” 
- ਮਾਝ ੧, ਵਾਰ ੧ਸ, ੧, ੩:੪ (138) 


(ਸੰ.) ਝਗੜਾ 
“ਪਰ ਧਨ ਪਰ ਤਨ ਪਰ ਤੀ ਨਿੰਦਾ ਪਰ ਅਪਬਾਦੁ ਨ ਛੂਟੈ । ” 
- ਰਾਮ ਕਬ, ੮, ੨੧ (971) 


(1) (ਸੰ.) ਨਿਰਾਦਰ/ਨਿਰਾਦਰੀ 
“ਦੁਖ ਸੁਖ ਮਾਨ ਅਪਮਾਨ। ” 
.--.ਹ - ਗਉ ੫. ਸੁਖ ੨੧, ੭:੭ (292) 
ਹੋਰ ਰੂਪ: 
ਅਪਮਾਨੰ - 
- ਸਸ ੫, ੪੨੪੨ (1357) 
ਅਪਮਾਨਾਂ - 
“ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ। ”? 
- ਗਉਂ ੯, ੧, ੧:੧ (219) 
ਅਪਮਾਨੁ - 
““ਕਿਸਹੀ ਮਾਨੁ ਕਿਸੇ ਅਪਮਾਨੁ। ”” 
- ਆਸਾ ੧, ੧੮, ੧:੩ (354) 
(2) (ਸੰ.) ਅਭਿਮਾਨ, ਅਹੰਕਾਰ 
ਕਿਨਹੂੰ ਪ੍ਰੀਤਿ ਲਾਈ ਮੋਹ ਅਪਮਾਨ। ” 
- ਆਸਾ ੪, ੬੬, ੨੧ (369) 


ਹੋਰ ਰੂਪ: 


ਅਪਮਾਨਾ - 
“ਗੁਰ ਸਿਮਰਤ ਮਨੁ ਨਿਰਮਲੁ ਹੋਵੈ ਗੁਰ ਕਾਟੇ ਅਪਮਾਨਾ ਹੇ। ” 





215 


- ਮਾਰੂ ੫, ਸੋਲਾ ੪, ੨:੩ (1075) 


(ਸੰ.) ਪਾਰ ਤੋ` ਰਹਿਤ, ਬਿਅੰਤ, ਸ੍ਰੇਸ਼ਟ ਤੋਂ ਸ੍ਰੇਸ਼ਟ 
“ਪਾ ਅਪਰ ਪਾਰੁ ਨਹੀ ਪਾਵਾ। ” 

- ਗਉਂ ਕਬ, ਬਾਅ ੨੭੧ (341) 
ਹੋਰ ਰੂਪ: 
ਅਪਰ ਅਪਾਰ - 
“ਅਪਰ ਅਪਾਰ ਅਗੰਮ ਅਗੋਚਰ ਕਹਣੈ ਕੀਮ ਨ ਪਾਈ। ? 

- ਸੋਰ ੧, ਅਸ ੧, ੪:੪ (634) 
ਅਪਰ ਅਪਾਰਾ - 
“ਨਾਨਕ ਕਾ ਪੁਭੁ ਅਪਰ ਅਪਾਰਾ। ”” 

- ਗਉਂ ੫, ੯੩, ੪:੪ (184) 


- ਮਾਰੂ ੧, ਸੋਲਾ ੧੭, ੧:੨ (1037) 


- ਮਾਰੂ ੧, ਸੋਲਾ ੪, ੧:੧ (1023) 


“ਤਾੜੀ ਲਾਈ ਅਪਰਅਪਾਰੈ। ? (ਬੇਅੰਤ ਹਰੀ) 
- ਮਾਰੂ ੧, ਸੋਲਾ ੭, ੧੨ (1026) 
ਅਨੰਤ, ਬੇਅੰਤ 
“ਘਾੜਤ ਤਿਸ ਕੀ ਅਪਰ ਅਪਾਰ। ? (ਅਤਿ ਸੁੰਦਰ) 
- ਰਾਮ ੩, ਵਾਰ ੧੯ਸ, ੧, ੨:੨ (956) 
“ਸੋਭਾ ਤਾ ਕੀ ਅਪਰ ਅਪਾਰ। ”” 
- ਸਾਰ ੫, ਅਸ ੨, ੨੨ (1235) 
ਅਪਰ ਅਪਾਰੋ - 
“ਤਿਸੁ ਆਗੈ ਰਹਰਾਸਿ ਹਮਾਰੀ ਸਾਚਾ ਅਪਰ ਅਪਾਰੋ। ”” 
- ਰਾਮ ੧, ਸਿਗੋ ੧:੩ (938) 


ਜੋ ਕਿਸੇ ਨਾਲ ਨ ਛੂਹੇ; ਇਕ ਪ੍ਰਕਾਰ ਦੇ ਸਾਧੂ ਜੋ ਕਿਸੇ ਧਾਤ ਨਾਲ ਨਹੀ ਛੂੰਹਦੇ ਅਰਥਾਤ 
ਮਾਇਆ ਤੋਂ ਬੇਲਾਗ ਰਹਿੰਦੇ ਹਨ। 
“ਸੋਮਪਾਕ ਅਪਰਸ ਉਦਿਆਨੀ। ? 


- ਗਉ ੫, ਬਾਅ ੧੬:੪ (253) 
“ਓਇ ਪਾਪੀ ਸਦਾ ਫਿਰਹਿ ਅਪਰਾਧੀ ਮੁਖਹੁ ਅਪਰਸ ਕਹਾਵਤਿ। ”” 
- ਆਸਾ ਕਬ, ੨, ੩੯੧ (476) 





216 


- ਗਉ ੫. ਸੁਖ ੯ਸ, ੪ (274) 
(2) ਅਛੋਹੇ ਰਹਿ ਕੇ 
“ਅਪਰਸ ਕਰਤ ਪਾਕਸਾਰ। ” 
- ਸਾਰ ੫, ੧੩੧, ੨:੩ (1229) 
ਹੇ ਅੰਤ ਤੋ" ਰਹਿਤ 
“ਅਕੁਲ ਨਿਰੰਜਨ ਅਪਰ ਪਰੰਪਰੁ ਸਗਲੀ ਜੋਤਿ ਤੁਮਾਰੀ। ” 
- ਸੋਰ ੧, ੬, ੨੨ (597) 


(ਸੰ.) (1) ਬੇਅੰਤ, ਜਿਸ ਦਾ ਪਾਰ ਨ ਪਾਇਆ ਜਾ ਸਕੇ, ਪਰੇ ਤੋ” ਪਰੇ 


- ਮਾਝ ੫. ੧੩, ੧੧ (98) 


“ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਗੁਰ ਗਿਆਨ ਮਜਨੁ ਅਪਰੰਪਰਾ। ”” 
- ਗਉਂ ੫. ਬਾਅ ੧ਸ, ੫ (250) 


- ਮਾਝ ੪, ਅਸ ੩੪, ੧:੧ (129) 


“ਅਪਰੰਪਰੋ ਪਾਰਬ੍ਰਹਮੁ ਸੁਆਮੀ ਹਰਿ ਅਲਖੁ ਗੁਰੁ ਲਖਾਇਓ। ”” 
`__`- ਮਾਲੀ ੪, ੩, ੧੧੨ (985) 
(2) ਬੇਅੰਤ ਹਰੀ/ਪ੍ਰਭੂ 
“ਕਹੁ ਨਾਨਕ ਅਪਰੰਪਰ ਮਾਨੁ । ? 
- ਗਉ ੧, ਅਸ ੬, ੮:੨ (223) 


ਹੋਰ ਰੂਪ: 
ਅਪਰੰਪਰਿ - 
“ਰਹੈ ਅਤੀਤੁ ਅਪਰੰਪਰਿ ਰਾਤਾ ਸਾਚੁ ਮਨਿ ਗੁਣ ਸਾਰਿਆ। ”? 
- ਬਿਲਾ ੧, ਛੰਤ ੨, ੩:੫ (844) 


ਅਪਰਪਰੁ - 
“ਅਬਿਗਤ ਅਗੋਚਰੁ ਅਪਰਪਰੁ ਮਨਿ ਗੁਰ ਸਬਦ ਵਸਾਇਅਉ। ” 

- ਸਵ ੪, ਕਲ ੮:੫ (1397) 
ਅਪਰੰਪਰੋ - 
“ਦਸ ਅਠਾਰ ਮੈ ਅਪਰੰਪਰੋ ਚੀਨੈ ਕਹੈ ਨਾਨਕੁ ਇਵ ਏਕ ਤਾਰੈ। ” 

- ਸਿਰੀ ੧, ੨੬, ੩੨ (23) 
(3) ਉਪਰ 
“ਆਦਿ ਪੁਰਖ ਅਪਰੰਪਰ ਦੇਵ। (ਸਭ ਦੇਵਤਿਆਂ ਤੋ' ਉਪਰ ਹੈ) 

- ਗਉਂ-੫, ੧੦੮, ੨੨ (187) 


ਅਪਰਪਰਾ _-- (1) ਵਿਆਪਕ (ਨਿਰੁਕਤ) 





217 


“ਹਰਿ ਹਰਿ ਅਗਮ ਅਗਾਧਿ ਅਪਰੰਪਰ ਅਪਰਪਰਾ। ” 

- ਤੁਖਾ ੪, ੨, ੧੧ (1114) 
(2) ਸਰਵਸ਼੍ਹੇਸ਼ਟ, ਸਰਵੋਤਮ 
“ਪੰਜਵੈ ਪੰਜੇ ਇਕਤੁ ਮੁਕਾਮੈ ਏਹਿ ਪੰਜਿ ਵਖਤ ਤੇਰੇ ਅਪਰਪਰਾ। ” 

- ਮਾਰੂ ੫, ਸੋਲਾ ੧੨, ੯:੩ (1084) 

(3) ਪਰੇ ਤੋ ਪਰੇ 
“ਕਿਆ ਆਰਾਧੇ ਜਿਹਵਾ ਇਕ ਤੂ ਅਬਿਨਾਸੀ ਅਪਰਪਰਾ। ”” 

- ਮਾਰੂ ੫, ਵਾਰ ੫:੬ (1096) 


ਅਪਰਾਧ ---- (ਸੰ.) ਜੁਰਮ, ਕਸੂਰ 
“ਹਮ ਅਪਰਾਧ ਪਾਪ ਬਹੁ ਕੀਨੇ ਕਰਿ ਦੁਸਟੀ ਚੋਰ ਚੁਰਾਇਆ। ” 
- ਗਉਂ ੪, ੬੩, ੪:੧ (172) 
“ਜਾਸੁ ਜਪਤ ਕੋਟਿ ਮਿਟਹਿ ਅਪਰਾਧ। ”” 
- ਗਉ ੫, ਅਸ ੨, ੪:੧ (236) 
ਹੋਰ ਰੂਪ: 


€) 


ਅਪਰਾਧੰ - 
“ਛਲੰ ਛਿਦੁੰ ਕੋਟਿ ਬਿਘਨੰ ਅਪਰਾਧੰ ਕਿਲਬਿਖ ਮਲੰ। ”” 
- ਸਸ ੫, ੪੨੯੧ (1357) 
ਅਪਰਾਧੁ - 
“ਕਿਆ ਅਪਰਾਧੁ ਸੰਤ ਹੈ ਕੀਨਾ। ” 
- ਗੌਂਡ ਕਬ, ੪, ੩:੧ (871) 
ਅਪ੍ਰਾਧ - 
“ਕੋਇ ਅਪ੍ਰਾਧੁ ਸਾਧ ਸੰਗਿ ਮਿਟੈ। ” 
- ਗਉ ੫. ਸੁਖ ੨੪, ੭:੩ (296) 
(ਸੰ.) ਪਾਪੀ, ਕਸੂਰਵਾਰ, ਅਪਰਾਧ ਕਰਨ ਵਾਲਾ 
“ਹਮ ਅਪਰਾਧੀ ਰਾਖੇ ਗੁਰ ਸੰਗਤੀ ਉਪਦੇਸੁ ਦੀਓ ਹਰਿਨਾਮੁ ਛਡਾਵੈ । ? 
- ਗਉਂ ੪, ੪੯, ੨:੩ (167) 


ਹੋਰ ਰੂਪ: 


ਅਪਰਾਧੂ _- 
“ਹੋਤ ਪੁਨੀਤ ਕੋਟ ਅਪਰਾਧੁ । ?” 
੍‌੍ - ਗਉ ੫. ਬਾਅ ੩੭:੩ (258) 
ਅਖ੍ਰਾਧੀ - 
“ਕੋਟਿ ਅਪ੍ਰਾਧੀ ਸੰਤ ਸੰਗਿ ਉਧਰੈ ਜਮੁ ਤਾ ਕੈ ਨੇੜਿ ਨ ਆਵੈ। ” 
- ਸੂਹੀ ੫, ੫੧, ੨:੧ (748) 


€) 


ਪਹੁੰਚ, ਅਪੜ 
“ਤਾ ਕਉ ਕੋਈ ਅਪਰਿ ਨ ਸਾਕੈ ਜਾ ਕੀ ਭਗਤਿ ਮੇਰਾ ਪੁਭੁ ਮਾਨੈ। ” 
- ਕਲਿ ੪, ੫, ੨:੨ (1320) 


ਅਪਵਾਦ ---- (ਸੰ.) ਵੇਖੋ “ਅਪਬਾਦੁ ` ਝਗੜਾ 





ਅਪਵਾਦੀ --- 


ਅਪਵਿਤ ---- 


218 


“ਪਰ ਧਨ ਪਰ ਅਪਵਾਦ ਨਾਰਿ ਨਿੰਦਾ ਯਹ ਮੀਠੀ ਜੀਅ ਮਾਹਿ ਹਿਤਾਨੀ। ? 
- ਸਮੁ ੫, ੧:੪ (1387) 
ਹੋਰ ਰੂਪ: 
ਅਪਵਾਦੁ - 
“ਜਿਨ ਸਾਲਾਹਨਿ ਸੇ ਮਰਹਿ ਖਪਿ ਜਾਵੈ ਸਭੁ ਅਪਵਾਦੁ । ? 
- ਗਉ ੪, ਵਾਰ ੨ਸ, ੪, ੧:੩ (301) 
ਖੋਟੇ ਬੋਲ ਬੋਲਣ ਵਾਲਾ, ਨਿੰਦਕ, ਬਦ-ਜ਼ੁਬਾਨ 
“ਮਹਾ ਬਿਖਾਦੀ ਦੁਸਟ ਅਪਵਾਦੀ ਤੇ ਪੁਨੀਤ ਸੰਗਾਰੇ । ? 
- ਆਸਾ ੫. ੧੪੧, ੧੯੧ (406) 
(ਸੰ.) ਅਪਵਿਤਰ 
“ਜੋਰਾ ਦਾ ਆਖਿਆ ਪੁਰਖ ਕਮਾਵਦੇ ਸੇ ਅਪਵਿਤ ਅਮੇਧ ਖਲਾ। ”” 
- ਗਉਂ ੪, ਵਾਰ ੯ਸ, ੪, ੨:੪ (304) 


- ਗਉ ੫. ਸੁਖ ੧੩, ੪:੧ (280) 
€9 ਹਾ << =੩ _% 
“'ਦੁਰਗੰਧ ਅਪਵਿੜ ਅਪਾਵਨ ਭੀਤਰਿ ਜੋ ਦੀਸੈ ਸੋ ਛਾਰਾ। ? 
- ਦੇਵ ੫. ੧੧, ੧":੨ (530) 


ਅਪਵਿੜਹ - 
“ਪਵਿੜ ਅਪਵਿੜਹ ਕਿਰਣ ਲਾਗੇ ਮਨਿ ਨ ਭਇਓ ਬਿਖਾਦੁ । ” 


- ਮਾਰੂ ੫, ਅਸ ੩, ੫:੨ (1018) 


ਅਪਵਿੜਤਾ - 
“ਦੁਖ ਦਾਰਿਦ ਅਪਵਿੜਤਾ ਨਾਸਹਿ ਨਾਮ ਅਧਾਰ। ”” 

- ਗਉ ੫. ਥਿਤੀ ੪:੬ (297) 
ਅਪਵਿਤ੍ਹ - 
“ਤਿਸੁ ਵਿਣੁ ਸਭੁ ਅਪਵਿਤ੍ਰ ਹੈ ਜੇਤਾ ਪਹਿਨਣੁ ਖਾਣੁ । ” 

- ਸਿਰੀ ੧, ੫, ੪੨ (16) 

ਅਪਵੀਤ - 
“ਨਉਮੀ ਨਵੇ ਛਿਦ ਅਪਵੀਤ । ”” 

- ਗਉ ੫. ਥਿਤੀ ੯:੧ (298) 
ਪਹੁੰਚਾਂ, ਪੁਜਾਂ 
“ਥਾਕਿ ਰਹੀ ਕਿਵ ਅਪੜਾ ਹਾਥ ਨਹੀ ਨਾ ਪਾਰੁ ” 

- ਰਾਮ ੧, ਓਅੰ ੩੭੫ (935) 
ਹੋਰ ਰੂਪ: 
ਅਪੜਾਏ - 
“ਲਖ ਚਉਰਾਸੀ ਰਿਜਕੁ ਆਪਿ ਅਪੜਾਏ। ” (ਪੁਜਾਂਦਾ ਹੈ, ਪਹੁੰਚਾਉਂਦਾ ਹੈ) 





219 


- ਮਾਝ ੫, ਅਸ ੫, ੮:੨ (112) 
ਅਪੜਿ - 
“ਜਨ ਨਾਨਕ ਨਾਮੁ ਅਰਾਧਿਤਿ ਤਿਸੁ ਅਪੜਿ ਕੋ ਨ ਸਕਾਹੀ। ” (ਪਹੁੰਚ) 
- ਗਉਂ ੪, ਵਾਰ ੧੫ਸ, ੪, ੨:੧੩ (309) 
ਅਪੜੈ - 
“ਓਥੈ ਹਥੁ ਨ ਅਪੜੈ ਕੂਕ ਨ ਸੁਣੀਐ ਪੁਕਾਰ । ” (ਪਹੁੰਚਦਾ) 
੍‌੍ - ਮਲਾ ੧; ਵਾਰ ੬:੬ (1281) 
ਅਪਾਇਣੋ --- ਆਪਾ ਭਾਵ, ਅਹੰਕਾਰ 
“ਮੈ ਛਡਿਆ ਸਗਲ ਅਪਾਇਣੋ ਭਰਵਾਸੇ ਗੁਰ ਸਮਰਥਾ । ” 
- ਮਾਰੂ ੫, ਵਾਰ ੨੦:੪ (1101) 
ਅਪਾਹਿ ---- ਆਪੇ ਹੀ 
“ਮਾਣਿਕੂ ਮੋਹਿ ਮਾਉ ਡਿੰਨਾ ਧਣੀ ਅਪਾਹਿ। ” (“ਮਹਾਨ ਕੋਸ਼” ਇਥੇ ਵੀ ਅਰਥ 
“ਨਿਰਲੇਪ” ਹੀ ਕਰਦਾ ਹੈ। ) 
- ਮਾਰੂ ੫, ਵਾਰ ੧੨ਸ, ੫, ੨:੧ (1098) 


“ਆਪੇ ਆਪਿ ਵਰਤਦਾ ਪਿਆਰਾ ਆਪੇ ਆਪਿ ਅਪਾਹੁ। ” 
- ਸੋਰ ੪, ੧, ੧੨ (604) 


ਅਪਾਕੀ ---- ਆਪੇ ਹੀ 
“ਤੁਮ ਵਡ ਪੁਰਖ ਵਡ ਅਗਮ ਅਗੋਚਰ ਤੁਮ ਆਪੇ ਆਪਿ ਅਪਾਕੀ। ”” 
- ਧਨਾ ੪, ੬, ੪:੧ (668) 


“ਰਸ ਭੋਗਹਿ ਖੁਸੀਆ ਕਰਹਿ ਮਾਣਹਿ ਰੰਗ ਅਪਾਰ। ” 
- ਸਿਰੀ ੫, ੭੧, ੧:੨ (42) 
“ਸਰਬ ਕਲਾ ਕਰਿ ਥਾਪਿਆ ਅੰਤਰਿ ਜੋਤਿ ਅਪਾਰ। ”? 
- ਸਿਰੀ ੫, ੮੪, ੧:੨ (47) 
“ਹਸਤੀ ਘੋੜੇ ਪਾਖਰੇ ਲਸਕਰ ਲਖ ਅਪਾਰ। ” 
- ਸਿਰੀ ੧, ਅਸ ੧੬, ੩:੨ (63) 


ਹੋਰ ਰੂਪ: 


ਅਪਾਰਾ - 
ਲੱਦ ਮੋ ਵਣੰਜੜਿਆ ਰਸਿ ਮੋਲਿ ਅਪਾਰਾ ਰਾਮ। ”? 
- ਆਸਾ ੧, ਛੰਤ ੧, ੩:੨ (436) 
ਅਪਾਰੀ - 
“ਆਪਿ ਨਿਰੰਜਨੁ ਅਲਖ ਅਪਾਰੀ। ? 
- ਮਾਰੂ ੧, ਸੋਲਾ ੪, ੧੬:੨ (1024) 
ਅਪਾਰੁ - 
“ਹੁਕਮੁ ਸੋਈ ਤੁਧੁ ਭਾਵਸੀ ਹੋਰੁ ਆਖਣੁ ਬਹੁਤੁ ਅਪਾਰੁ । ” 
- ਸਿਰੀ ੬, ੭, ੪੧ (17) 





220 


“ਸੋਭਾਵੰਤੀ ਸੋਹਾਗਣੀ ਜਿਨ ਗੁਰ ਕਾ ਹੇਤੁ ਅਪਾਰੁ । ? (ਬੇਹੱਦ) 
- ਸਿਰੀ ੩, ੪੬, ੨:੩ (31) 
“ਲੇਖ ਅਸੰਖ ਅਲੇਖੁ ਅਪਾਰੁ । ? 
-ਆਸਾ ੧, ਅਸ ੩, ੧੪ (412) 
ਅਪਾਰੇ - 
“ਪ੍ਰੀਤਮ ਤੇਰੀ ਗਤਿ ਅਗਮ ਅਪਾਰੇ । ”” 
- ਮਲਾ ੫, ਛੰਤ ੧, ੨:੧ (1278) 
ਅਪਾਰੈ- 
“ਕਿਆ ਸਾਲਾਹੀ ਅਗਮ ਅਪਾਰੈ । ”” 
-ਮਾਰੂ ੧, ਸੋਲਾ, ੨, ੧੩:੧ (1022) 
(2)ਬੇਅੰਤ/ਅਨੰਤ/ਪਾਰਰਹਿਤ ਵਾਹਿਗੁਰੂ 
“ਨਾਨਕ ਆਪਿ ਮਿਲਾਇਅਨੁ ਪੁਰੇ ਸਬਦਿ ਅਪਾਰ। ” 
੍‌੍ - ਸਿਰੀ ੩, ੪੯, ੪:੩ (32) 
“ਆਠ ਪਹਰ ਗੁਣ ਸਾਰਦੇ ਰਤੇ ਰੰਗਿ ਅਪਾਰ। ”” 
- ਸਿਰੀ ੫, ੮੧, ੪:੩ (46) 
ਹੋਰ ਰੂਪ: 
ਅਪਾਰਾ - 
““ਬੀਣਾ ਸਬਦੁ ਵਜਾਵੈ ਜੋਗੀ ਦਰਸਨਿ ਰੂਪਿ ਅਪਾਰਾ। ” 
- ਆਸਾਂ ੧, ੮, ੪੧ (351) 
ਅਪਾਰਿ - 
“ਸੋ ਵਿਚਿ ਰੰਗੁ ਰਖਿਓਨੁ ਸਚੈ ਅਲਖਿ ਅਪਾਰਿ। ” 
- ਆਸਾ ੩, ਅਸ ੩੦, ੫:੧ (426) 
“ਨਾਨਕ ਸਰਣਿ ਪਰਿਓ ਦੁਖ ਭੰਜਨ ਗੁਨ ਗਾਵੈ ਸਦਾ ਅਪਾਰਿ। ”” 
- ਧਨਾ ੪, ੧੫, ੨:੧ (674) 
“ਆਵਤ ਜਾਵਤ ਹੁਕਮਿ ਅਪਾਰਿ। ”” 
- ਰਾਮ ੫, ੧੦, ੩੨ (885) 
ਅਪਾਰਿਆ- 
“ਸਭੁ ਕਿਛੁ ਆਪੇ ਆਪਿ ਬੇਅੰਤ ਅਪਾਰਿਆ। ”? 
- ਗੂਜ ੫, ਵਾਰ ੧੯:੭ (523) 
ਅਪਾਰੀ - 
“ਵਜੀ ਵਧਾਈ ਮਨਿ ਸਾਂਤਿ ਆਈ ਮਿਲਿਆ ਪੁਰਖੁ ਅਪਾਰੀ। ” 
- ਬਿਹਾ ੪, ਛੰਤ ੩, ੪:੫ (544) 


ਅਪਾਰੁ - 
“ਸਦਾ ਹਰਿ ਸਚੁ ਮਨਿ ਵਸੈ ਨਿਹਚਲ ਮਤਿ ਅਪਾਰੁ । ? 
- ਸਿਰੀ ੪, ਵਾਰ ੧ਸ, ੩, ੧:੨ (83) 


ਅਪਾਰੇ - 
“ਘਟਿ ਘਟਿ ਰਵਿ ਰਹਿਆ ਅਲਖ ਅਪਾਰੇ ਰਾਮ। ” 

- ਬਿਲਾ ੩, ਛੰਤ ੧, ੪:੨ (843) 
(3) (ਕਥਨ) ਤੋ ਉਪਰ, ਬਿਆਨ ਤੋ ਬਾਹਰ 





221 


“ਜਜੋਗੀਸਰ ਪਾਵਹਿ ਨਹੀ ਤੁਅ ਗੁਣ ਕਥਨੁ ਅਪਾਰ। ”? 
- ਗਉ ਰਵਿ, ੧, ੩:੧ (346) 


ਹੋਰ ਰੂਪ: 


ਅਪਾਰੰ - 
“ਗੰਭੀਰ ਧੀਰ ਨਾਮ ਹੀਰ ਊਚ ਮੂਚ ਅਪਾਰੰ। ” 


- ਰਾਮ ੫, ੫੯, ੨੯੧ (901) 
ਅਪਾਰਹੁ - 
“ਦੀਨ ਦਯਾਲ ਪੁਰਖ ਪ੍ਰਭ ਪੂਰਨ ਛਿਨ ਛਿਨ ਸਿਮਰਹੁ ਅਗਮ ਅਪਾਰਹੁ । ”” 
- ਸਮੁ ੫, ੫":੭ (1388) 
ਅਪਾਰਣਾ - 
“ਦੁਇ ਕਰ ਜੋੜਿ ਸਿਮਰਉ ਦਿਨੁ ਰਾਤੀ ਮੇਰੇ ਸੁਆਮੀ ਅਗਮ ਅਪਾਰਣਾ। ”” 
- ਮਾਰੂ ੫, ਸੋਲਾ ੬, ੧੦:੩ (1077) 
ਅਪਾਰਾ - 
“ਸੋ ਪੁਰਖੁ ਨਿਰੰਜਨ ਹਰਿ ਪੁਰਖੁ ਨਿਰੰਜਨ ਹਰਿ ਅਗਮਾ ਅਗਮ ਅਪਾਰਾ। ? 
- ਆਸ ੪, ਸੋਪੁ ੧, ੧:੧ (10) 
ਅਪਾਰਿ - 
“ਸਹਜੇ ਹੀ ਸੋਝੀ ਪਈ ਸਚੈ ਸਬਦਿ ਅਪਾਰਿ। ”? 
- ਸਿਰੀ ੩, ਅਸ ੨੩, ੮:੨ (68) 
ਅਪਾਰੀ - 
ਰੱ ਨਿਰਾਰੀ ਅਪਾਰੀ ਸਹਜਾਰੀ ਸਾਧਸੰਗਿ ਨਾਨਕ ਪੀਕੀ ਰੇ। ? 
- ਆਸਾ ੫. ੧੩੩, ੨੧ (404) 
“ਪੰਚ ਤਤੁ ਮਿਲਿ ਅਹਿਨਿਸਿ ਦੀਪਕੁ ਨਿਰਮਲ ਜੋਤਿ ਅਪਾਰੀ। ” (ਅਦੁਤੀ) 
- ਰਾਮ ੧, ੯, ੬੧੧ (907) 
ਅਪਾਰੀਆ - 
“ਜਨ ਨਾਨਕ ਲਧਾ ਰਤਨ ਅਮੋਲ ਅਪਾਰੀਆ। ? (ਅਦੁੱਤੀ 
- ਗਉਂ ੫, ਅਸ ੬੨, ੮:੧ (241) 
ਅਪਾਰੀਐ - 
“ਅਕੁਲ ਨਿਰੰਜਨ ਪੁਰਖੁ ਅਗਮੁ ਅਪਾਰੀਐ।  (ਅਦੁਤੀ, ਕਥਨ ਤੋ ਪਰੇ, ਬੇਅੰਤ) 
- ਗੂਜ ੫, ਵਾਰ ੧:੧ (518) 
ਅਪਾਰੁ - 
“ਗੁਰੁ ਸਮਰਥੁ ਗੁਰੁ ਨਿਰੰਕਾਰੁ ਗੁਰੁ ਊਚਾ ਅਗਮ ਅਪਾਰੁ । ” 
- ਸਿਰੀ ੫, ੯੯, ੩:੩ (52) 
ਅਪਾਰੇ - 
“ਮਿਲਿ ਗਾਵਹ ਗੁਣ ਅਗਮ ਅਪਾਰੇ। ? 
- ਮਾਝ ੫, ੩੫, ੧:੨ (104) 
ਅਪਾਰੋ - 
“ਪ੍ਰਾਣ ਮਨ ਤਨ ਜੀਅ ਦਾਤਾ ਬੇਅੰਤ ਅਗਮ ਅਪਾਰੋ । ” 
- ਗਉ ੫. ਛੰਤ ੩, ੩:੩ (249) 
(4) ਡੂੰਘੇ/ਅਥਾਹ 





4 


“ਨਾਮਿ ਰਤੇ ਪ੍ਰਭ ਰੰਗਿ ਅਪਾਰ। ?? 
- ਧਨਾ ੫, ੨੩, ੧:੧ (676) 
“ਸ੍ਰੀ ਰਾਮ ਰੰਗ ਅਪਾਰ ਪੂਰਨ ਨਹ ਨਿਮਖ ਮਨ ਮਹਿ ਵੂਠਿਆ। ” 
- ਜੈਤ ੫, ਛੰਤ ੩, ੩:੫ (705) 


ਹੋਰ ਰੂਪ: 


ਅਪਾਰਾ - 
“ਹਰਿ ਰੰਗੁ ਚੜਿਆ ਅਤਿ ਅਪਾਰਾ ਹਰਿ ਰਸਿ ਰਸਿ ਗੁਣ ਗਾਵਣਿਆ। ”? 
- ਮਾਝ ੩, ਅਸ ੧੩, ੬੩ (117) 


(1) ਸੁੰਦਰ, ਅਦੁਤੀ 
“ਗ੍ਰਿਹਿ ਰਚਨਾ ਅਪਾਰੰ ਮਨਿ ਬਿਲਾਸ ਸੁਆਦੰ ਰਸਹ। ”” 

- ਜੈਤ ੫, ਵਾਰ ੬ਸ, ੫, ੧੨ (707) 
ਹੋਰ ਰੂਪ: 
ਅਪਾਰਾ - 
“ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ। ”” 

- ਗਉ ੫. ਛੰਤ ੨, ੧:੧ (248) 

(2) ਅਥਾਹ, ਵੇਖੋ “ਅਪਾਰ” (4) 


ਜਿਸਦਾ ਪਾਰਾਵਾਰ ਨ ਪਾਇਆ ਜਾ ਸਕੇ, ਅਸੀਮ 
“ਮਨ ਬਾਂਛਤ ਫਲ ਪਾਏ ਸਗਲੇ ਕੁਦਰਤਿ ਕੀਮ ਅਪਾਰਗਿ। ”” 
- ਸੂਹੀ ੫, ਛੰਤ ੬, ੩:੫ (781) 


ਅਥਾਹ, ਜਿਸਦਾ ਪਾਰਾਵਾਰ ਨਾ ਪਾਇਆ ਜਾ ਸਕੇ। 
“ਅਬਿਨਾਸੀ ਅਚਲੁ ਅਜੋਨੀ ਸੰਭਉ ਪੁਰਖੋਤਮੁ ਅਪਾਰਪਰੇ । ” 
- ਸਵ ੪, ਬਲ ੧:੫ (1405) 


ਬੇਅੰਤ/ਅਸੀਮ ਪ੍ਰਮੇਸ਼ਰ 
“ਤੂ ਜੁ ਦਇਆਲੁ ਕ੍ਰਿਪਾਲੁ ਕਹੀਅਤੁ ਹੈ' ਅਤਿ ਭੁਜ ਭਇਓ ਅਪਾਰਲਾ। ”” 
- ਮਲਾ ਨਾਮ, ੨, ੩:੧ (1292) 


(1) ਮਹਾਨ 
“ਹਰਿਨਾਮੁ ਧਨੁ ਨਿਰਮਲੁ ਅਤਿ ਅਪਾਰਾ। ”? 
- ਧਨਾ ੩, ੨, ੧:੧ (664) 
(2) ਬੇਅੰਤ, ਵੇਖੋ “ਅਪਾਰ? (1) 
(3) ਬੇਅੰਤ ਵਾਹਿਗੁਰੂ, ਵੇਖੋ “ਅਪਾਰ” (2) 
(4) ਕਥਨ ਤੋ” ਉਪਰ, ਵੇਖੋ “ਅਪਾਰ” (3) 
(5) ਡੂੰਘਾ, ਅਥਾਹ, ਵੇਖੋ “ਅਪਾਰ” (4) 
(6) ਸੁੰਦਰ, ਅਦੁਤੀ, ਵੇਖੋ “ਅਪਾਰੰ” (1) 
ਅਤੁੱਟ, ਬਹੁਤ 
“ਨਾਨਕ ਨਾਮੁ ਸਮਾਲਿ ਤੂ ਗੁਰ ਕੈ ਹੇਤਿ ਅਪਾਰਿ। ” 
- ਸਿਰੀ ੩, ੫੩, ੫:੪ (34) 





ਤੀ 


ਹੋਰ ਰੂਪ: 


ਅਪਾਰੁ - 
“ਘਰ ਹੀ ਸੋ ਪਿਰੁ ਪਾਇਆ ਗੁਰ ਕੈ ਹੇਤਿ ਅਪਾਰਿ। ” 

- ਸਿਰੀ ੧, ਅਸ ੧੨, ੫:੩ (61) 
ਅਪਾਰੇ - 
“ਸਚੁ ਵਣੰਜਹਿ ਗੁਰ ਹੇਤਿ ਅਪਾਰੇ। ? 

- ਮਾਝ ੩, ਅਸ ੧੪, ੪:੨ (117) 


(1) ਉਰਲਾ ਕੰਢਾ 
“ਆਆਪੇ ਸਾਗਰੁ ਬੋਹਿਥਾ ਆਪੇ ਪਾਰੁ ਅਪਾਰੁ । ? 
- ਸਿਰੀ ੧, ਅਸ ੩, ੩:੧ (54) 
(2) ਬੇਅੰਤ, ਵੇਖੋ “ਅਪਾਰ” (1) 
(3) ਕਥਨ ਤੋ ਉਪਰ, ਅਦੁਤੀ ਵੇਖੋ “ਅਪਾਰ? (3) 
(4) ਬੇਅੰਤ ਪ੍ਰਭੂ, ਵੇਖੋ “ਅਪਾਰ” (2) 
(5) ਵਡਾ 
“ਕਾਇਆ ਕੋਟੁ ਅਪਾਰੁ ਹੈ ਅੰਦਰਿ ਹਟ ਨਾਲੇ। ? 
- ਗਉ ੩, ਵਾਰ ੧੫:੧ (309) 
“ਕਾਇਆ ਕੋਟੁ ਅਪਾਰੁ ਹੈ ਮਿਲਣਾ ਸੰਜੋਗੀ। ”” 
- ਗੂਜ ੩, ਵਾਰ ੧੩:੧ (514) 
(6) ਅਮੁੱਕ, ਅਤੁੱਟ 
““ਨਿਖੁਟਿ ਨ ਜਾਈ ਮੂਲਿ ਅਤੁਲ ਭੰਡਾਰਿਆ। 
ਨਾਨਕ ਸਬਦੁ ਅਪਾਰੁ ਤਿਨਿ ਸਭੁ ਕਿਛੁ ਸਾਰਿਆ। ? 
-ਗਉ ੫. ਵਾਰ ੯ਸ, ੫, ੧:੪ (320) 
(7) ਬੇਹਦ 
“ਬਾਬਾ ਅਲਹੁ ਅਗਮ ਅਪਾਰੁ। ” 
- ਸਿਰੀ ੧, ਅਸ ੧, ੧੧੧ (53) 
(8) ਅੰਤ, ਸੀਮਾ, ਗਤਿ ਮਿਤਿ 
“ਫੁਨਿ ਜਾਨੈ ਕੋ ਤੇਰਾ ਅਪਾਰੁ ਨਿਰਭਉ ਨਿਰੰਕਾਰੁ ਅਕਥ ਕਥਨਹਾਰੁ ਤੁਝਹਿ ਬੁਝਾਈ 
ਹੈ। ”” 
- ਸਵ ੪, ਕਲ ੨:੩ (1398) 
(9) ਪਰੇ, ਦੂਰ 
“ਜੰਤ ਉਪਾਇ ਵਿਚਿ ਪਾਇਅਨੁ ਕਰਤਾ ਅਲਗੁ ਅਪਾਰੁ । ” 
- ਰਾਮ ੧, ਓਅੰ ੪੯੮ (937) 
(ਸੰ.) ਅਪਵਿਤਰ, ਮਲੀਨ, ਅਸੁਧ 
“ਦੁਰਗੰਧ ਅਪਵਿਤ੍ੁ ਅਪਾਵਨ ਭੀਤਰਿ ਜੋ ਦੀਸੈ ਸੋ ਛਾਰਾ। ” 
- ਦੇਵ ੫, ੧੧, ੧":੨ (530) 
(1) ਅੰਮ੍ਰਿਤ (ਗਿਆਨ) 
“ਅਪਿਉ ਪੀਐ ਸੋ ਭਰਮੁ ਗਵਾਏ । ? 
- ਮਾਝ ੩, ਅਸ ੫. ੭੧ (112) 





224 


ਹੋਰ ਰੂਪ: 
ਅਪਿਓ - 
“ਅਪਿਓ ਪੀਓ ਗਤੁ ਥੀਓ ਭਰਮਾ ਕਹੁ ਨਾਨਕ ਅਜਰੁ ਜਰਾ। ?” 
- ਜੈਤ ੫, ੬, ੨੧੨ (701) 
(2) ਅੰਮ੍ਰਿਤ (ਨਾਮ) 
“ਪੀਵਹੁ ਅਪਿਉ ਪਰਮ ਸੁਖੁ ਪਾਈਐ ਨਿਜ ਘਰਿ ਵਾਸਾ ਹੋਈ ਜੀਉ।” 
- ਸੋਰ ੧, ੧੧, ੪:੧ (599) 
ਹੋਰ ਰੂਪ: 
ਅਪਿਓ 
“ਜਿਨਿ ਅਕਥੁ ਕਹਾਇਆ ਅਪਿਓ ਪੀਆਇਆ। ”? 
- ਗਉ ੧, ੧੧, ੧:੧ (154) 


(ਸੰ.) (1) ਭੋਜਨ, ਖਾਣਾ, ਸੁਆਦੀ ਭੋਜਨ 
“ਕੋਟਿ ਕੋਟੀ ਮੇਰੀ ਆਰਜਾ ਪਵਣੁ ਪੀਅਣੁ ਅਪਿਆਉ। ” 
- ਸਿਰੀ ੧, ੨, ੧੧ (14) 
(2) ਖੁਰਾਕ, ਰਿਜ਼ਕ 
“ਪ੍ਰਤਿਪਾਲੈ ਅਪਿਆਉ ਦੇਇ ਕਛੁ ਉਨ ਨ ਹੋਈ।” 
੍‌ - ਧਨਾ ੫, ੨੭, ੨:੧ (677) 
(ਸੰ.), (ਫਾ. ਆਬ) ਪਾਣੀ 
“ਅਪੁ ਤੇਜੁ ਬਾਇ ਪ੍ਰਿਥਮੀ ਆਕਾਸਾ। ”” 
- ਗਉਂ ਕਬ, ੧੮, ੪:੧ (327) 
(ਸੰ.) ਉਲਟੀ, ਪੁਠੀ 
“ਅਪੁਸਟ ਬਾਤ ਤੇ ਭਈ ਸੀਧਰੀ ਦੂਤ ਦੁਸਟ ਸਜਨਈ। ”” 
- ਆਸਾ ੫, ੧੨੪, ੧੧ (402) 
ਬਿਨਾਂ ਕਿਸੇ ਤੋਂ ਪੁਛਿਆਂ 
“ਹਰਿ ਕੀ ਵਡਿਆਈ ਵਡੀ ਹੈ ਅਪੁਛਿਆ ਦਾਨੁ ਦੇਵਕਾ । ? 
- ਸਿਰੀ ੪, ਵਾਰ ੬:੫ (84) 
(ਸੰ.) ਆਪਣਾ 
“ਨਾਨਕ ਕਉ ਪ੍ਰਭ ਮਾਇਆ ਕਰਿ ਸਚੁ ਦੇਵਹੁ ਅਪੁਣਾ ਨਾਉ। ” 
- ਸਿਰੀ ੫, ੭੭, ੪੩ (44) 


ਹੋਰ ਰੂਪ: 


ਅਪੁਨਾ - 
“ਸਭੁ ਕਿਛੁ ਅਪੁਨਾ ਕਰਿ ਕਰਿ ਰਾਖਿਆ ਖਿਨ ਮਹਿ ਭਇਆ ਪਰਾਇਆ। ” 
- ਸਿਰੀ ੧ ਪਹ, ੨, ੩੪ (76) 
ਆਪਣੀ 
“ਦੁਲਭ ਦੇਹ ਖੋਈ ਅਗਿਆਨੀ ਜੜ ਅਪੁਣੀ ਆਪਿ ਉਪਾੜੀ ਜੀਉ। ” 





ਡੀ 


- ਮਾਝ ੫, ੩੭, ੩:੩ (105) 
ਹੋਰ ਰੂਪ: 
ਅਪੁਨੀ - 
“ਸੇਵਾ ਮੰਗੈ ਸੇਵਕੋ ਲਾਈਆ ਅਪੁਨੀ ਸੇਵ। ”” 

- ਸਿਰੀ ੫, ੭੫, ੩:੧ (43) 
ਅਪੁਨੋ - 
“ਕਰਿ ਕਿਰਪਾ ਅਪੁਨੋ ਨਾਮੁ ਦੀਜੈ ਨਾਨਕ ਸਦ ਬਲਿਹਾਰੇ । ”” 

- ਗਉ ੫, ੧੩੮”, ੪:੨ (210) 


“ਹੰਉ ਸਤਿਗੁਰ ਅਪੁਣੇ ਕਉ ਸਦਾ ਨਮਸਕਾਰੀ ਜਿਤੁ ਮਿਲਿਐ ਹਰਿਨਾਮੁ ਮੈ 
ਜਾਤਾ। ”” 

- ਵਡਾ ੪, ਵਾਰ ੧੬:੫ (592) 
ਹੋਰ ਰੂਪ: 


ਅਪੁਨੇ - 
“ਸਦ ਬਲਿਹਾਰੀ ਗੁਰ ਅਪੁਨੇ ਵਿਟਹੁ ਜਿ ਹਰਿ ਸੇਤੀ ਚਿਤੁ ਲਾਏ। ” 
- ਸਿਰੀ ੩, ਅਸ ੨੨, ੭:੩ (68) 


- ਮਾਝ ੫. ੨੫, ੪੧੧ (102) 


“ਨਾਨਕ ਭਾਗਿ ਪਰਿਓ ਹਰਿ ਪਾਛੇ ਰਾਖੁ ਲਾਜੁ ਅਪੁਨਾਇਓ। ”” 
- ਟੋਡੀ ੫, ੩, ੫:੨ (712) 


“ਦੇਸ ਮੇਰੇ ਬੇਅੰਤ ਅਪੂਛੇ । ”” 
- ਭੈਰ ੫, ੨੨, ੨੨ (1141) 


“ਸੀਧਾ ਛੋਡਿ ਅਪੂਠਾ ਬੁਨਨਾ। ” 


- ਗਉ ੫, ੯੮, ੩:੨ (185) 


ਅਪੂਰਬ ---- (ਸੰ.) ਜੋ ਪੂਰਬ ਨਹੀ ਹੋਇਆ, ਅਨੋਖਾ, ਅਸਚਰਜ, ਅਦੁਤੀ 
“ਸੁਰਿ ਨਰ ਗਣ ਗੰਧਰਬ ਮਿਲਿ ਆਏ ਅਪੂਰਬ ਜੰਵ ਬਣਾਈ। ”” 
- ਸੂਹੀ ੪, ਛੰਤ ੩, ੪:੫ (775) 


(ਸੰ.) ਅਰਪੈ, ਦਿੰਦਾ ਹੈ (ਸ਼ਬਦਾਰਥ, ਦਰਪਣ); ਧਾਰਨ ਕਰੇ (ਨਿਰੁਕਤ, ਸ਼ਬਦਕੋਸ਼) 
ਮਿਲਾਪ (ਮਹਾਨਕੋਸ਼) 
ਜਾਨੀਅਹੁ । 

- ਸਵ ੪, ਨਲ ੧੩੨ (1400) 





226 


“ਹਰਿ ਕਾ ਨਾਮੁ ਅਖੈ ਨਿਧਿ ਅਪ੍ਉ। ” 


- ਸਵ ੪, ਗਯੰ ੧:੧੪ (1401) 


(ਫਾ. ਅਫ਼ਜ਼ੂੰ) ਬਾਕੀ, ਅਟੱਲ 
“ਮੇ ਰਵਦਿ ਬਾਦਿਸਾਹਾ ਅਫਜੂ ਖੁਦਾਇ। ” 
- ਮਾਝ ੧, ਵਾਰ ੧੩ਸ, ੧, ੧:੨ (143) 


ਅਫਰਿਉ ---- ਅਮੋੜ, ਨਾ ਟਲਨ ਵਾਲਾ 


ਅਫਰਿਓ ---- 


“ਅਫਰਿਉ ਕਾਲੁ ਕੂੜੁ ਸਿਰਿ ਮਾਰੈ। ” 
- ਗਉਂ ੧, ਅਸ ੧੪, ੫:੩ (227) 


(1) ਨਾਂ ਫੜਿਆ ਜਾਣ ਵਾਲਾ 
“ਇਸੁ ਕਰਤੇ ਕਉ ਕਿਉ ਗਹਿ ਰਾਖਉ ਅਫਰਿਓ ਤੁਲਿਓ ਨ ਜਾਈ। ” 
- ਰਾਮ ੧, ਓਅੰ ੬:੧ (930) 

“ਅਫਰਿਓ ਵੇਪਰਵਾਹੁ ਸਦਾ ਤੂ ਨਾ ਤਿਸੁ ਤਿਲੁ ਨ ਤਮਾਈ ਹੈ। ” (ਵਿਆਪਕ, 
“ਨਿਰੁਕਤ ') 

- ਮਾਰੂ ੧, ਸੋਲਾ ੧, ੧੪੩ (1021) 
(2) ਆਫਰਿਆ ਹੋਇਆ, ਹੰਕਾਰੀ 
“ਗੁਰਮੁਖਿ ਨਾਮੁ ਨਿਰੰਜਨੁ ਪਾਈਐ ਅਫਰਿਓ ਭਾਰੁ ਅਫਾਰੁ ਟਰੈ । ” 

- ਮਾਰੂ ੧, ਅਸ ੮, ੧":੨ (1013) 
(3) ਅਮੋੜ, ਨਾ ਟਲਨ ਵਾਲਾ 
“ਅਫਰਿਓ ਜਮੁ ਮਾਰਿਆ ਨ ਜਾਈ। ” 

- ਮਾਰੂ ੩, ਸੋਲਾ ੧੧, ੭:੨ (1054) 


ਅਫਰਿਆ --- ਬੇਰੋਕ/ਬੇਖੌਫ/ਨਿਡਰ ਹੋ ਕੇ 


“ਹੁਕਮੁ ਚਲਾਏ ਨਿਸੰਗ ਹੋਇ ਵਰਤੈ ਅਫਰਿਆ। ”? 
- ਸਿਰੀ ੫, ੭੨, ੩੧ (42) 


(1) ਹੰਕਾਰੀ, ਮਗ਼ਰੂਰ 
“ਬਹੁਤੁ ਕਰਹਿ ਫੁਰਮਾਇਸੀ ਵਰਤਹਿ ਹੋਇ ਅਫਾਰ। ” 
- ਗਉਂ ੫੭੧, ੧:੩ (42) 
(2) ਬਹੁਤ, ਅਧਿਕ 
“ਹਉ ਹਉ ਕਰਤੇ ਕਰਮ ਰਤ ਤਾ ਕੋ ਭਾਰੁ ਅਫਾਰ । ? 
- ਗਉਂ ੫, ਬਾਅ ੯:੩ (252) 
(3) ਅਮੋੜ 
“ਬਾਗ ਸੁਹਾਵੇ ਸੋਹਣੇ ਚਲੈ ਹੁਕਮੁ ਅਫਾਰ। ”? 
- ਸਿਰੀ ੫, ਅਸ ੨੬, ੬੨ (70) 
(4) ਆਫਰਿਆ ਹੋਇਆ, ਫੁਲਿਆ ਹੋਇਆ 
“ਪਵਨਿ ਅਫਾਰ ਤੋਰ ਚਾਮਰੋ ਅਤਿ ਜਜਰੀ ਤੇਰੀ ਰੇ ਮਾਟੁਲੀ। ”” 
- ਸਾਰ ੫, ੬੧, ੧":੨ (1216) 





227 


ਅਫਾਰਾ ---- (1) ਆਫਰਿਆ ਹੋਇਆ, ਆਕੜਿਆ ਹੋਇਆ 
“ਮਨ ਕਹ ਅਹੰਕਾਰਿ ਅਫਾਰਾ। ”” 
- ਦੇਵ ੫, ੧੧, ੧":੧ (530) 
ਹੋਰ ਰੂਪ: 
ਅਫਾਰੀ - 
““ਜਗਨ ਕਰੈ ਬਹੁ ਭਾਰ ਅਫਾਰੀ। ” 
- ਗਉ ੧, ਅਸ ੯, ੨:੨ (224) 
ਅਫਾਰੋ - 
“ਏਕ ਮਹਲਿ ਤੁੰ ਹੋਹਿ ਅਫਾਰੋ ਏਕ ਮਹਲਿ ਨਿਮਾਨੋ। ” 
ਲੁ - ਗਉ ੫, ੧੨੬", ੧:੧ (206) 
(2) ਬਹੁਤ, ਵਡਾ, ਅਪਾਰ 
“ਗੁਰਮਤੀ ਹਰਿਨਾਮੁ ਵਣਜੀਐ ਅਤਿ ਮੋਲੁ ਅਫਾਰਾ ਰਾਮ। ”” 
- ਵਡ ੩, ਛੰਤ ੫, ੧:੨ (570) 
ਹੋਰ ਰੂਪ: 


ਅਫਾਰੁ - 
“ਮਹਘੋੇ ਮੋਲਿ ਭਾਰਿ ਅਫਾਰੁ । ? 


- ਆਸਾ ੧, ਅਸ ੩, ੮੯੧ (413) 

(3) ਅਮੋੜ; ਵਿਆਪਕ (ਨਿਰੁਕਤ) 
“ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮੁ ਅਫਾਰਾ। ” 

- ਸੋਰ ੫, ਅਸ ੩, ੭੧੧ (642) 
ਹੋਰ ਰੂਪ: 
ਅਫਾਰੁ - 
“ਸਭੁ ਜਗੁ ਬਾਧੋ ਕਾਲ ਕੋ ਬਿਨੁ ਗੁਰ ਕਾਲੁ ਅਫਾਰੁ। ? 

- ਸਿਰੀ ੧, ਅਸ ੪, ੨੧ (55) 


“ਗੁਰਮੁਖਿ ਨਾਮੁ ਨਿਰੰਜਨੁ ਪਾਈਐ ਅਫਰਿਓ ਭਾਰੁ ਅਫਾਰੁ ਟਰੈ । ” 

- ਮਾਰੂ ੧, ਅਸ ੮, ੧":੨ (1013) 
(2) ਬਹੁਤ ਵਡਾ, ਅਪਾਰ-ਵੇਖੋ “ਅਫਾਰਾ” (2) 
(3) ਅਮੋੜ, ਅਮਿਟ, ਵੇਖੋ “ਅਫਾਰਾ” (3) 
ਹੁਨਾਲ ਦੀ ਰੁਤ ਦਾ ਇਕ ਫਲ 
“ਕੋਕਿਲ ਅੰਬ ਪਰੀਤ ਚਵੈ ਸੁਹਾਵੀਆ ਮਨ ਹਰਿ ਰੰਗੁ ਕੀਜੀਐ। ”” 

- ਆਸਾ ੫. ਛੰਤ ੪, ੩੨ (455) 
ਹੋਰ ਰੂਪ: 
ਅੰਬੁ - 
“ਜਿਉ ਕੋਕਲਿ ਕਉ ਅੰਬੁ ਬਾਲਹਾ ਤਿਉ ਮੇਰੈ ਮਨਿ ਰਮਈਆ। ”? 

- ਧਨਾ ਨਾਮ, ੩, ੨੩੨ (693) 





228 


(1) (ਸੰ.), (ਫਾ. ਆਬ) ਪਾਣੀ 
“ਜਲ ਦੁਧ ਨਿਆਈ ਰੀਤਿ ਅਬ ਦੁਧ ਆਚ ਨਹੀ ਮਨ ਐਸੀ ਪ੍ਰੀਤਿ ਹਰੇ। ”” 

- ਆਸਾ ੫. ਛੰਤ ੪, ੧:੧ (454) 
(“ਦਰਪਣ ? ਤੇ ਸ਼ਬਦਾਰਥ” ਇਸ ਦੇ ਅਰਥ “ਤਦੋ'” ਅਥਵਾ “ਹੁਣ” ਦੇ ਲੈਂਦੇ 
ਹਨ।) 
(2) (ਸੰ.) ਹੁਣ 
“ਤੇ ਦਿਨ ਸੰਮਲੁ ਕਸਟ ਮਹਾ ਦੁਖ ਅਬ ਚਿਤੁ ਅਧਿਕ ਪਸਾਰਿਆ। ”” 

- ਸਿਰੀ ਬੇਣੀ ੧, ੧:੩ (93) 

“ਅਬ ਕੀ ਬਾਰ ਬਖਸਿ ਬੰਦੇ ਕਉ ਬਹੁਰਿ ਨ ਭਉਜਲਿ ਫੇਰਾ।  (ਇਸ/ਹੁਣ ਦੀ 


- ਮਾਰੂ ਕਬ, ੭, ੩:੨ (1104) 
ਹੋਰ ਵੇਖੋ, ਭੈਰ ਨਾਮ, ੧੦, ੨੬:੧ (1166) 


“ਸਾਧੋ ਕਉਨੁ ਜੁਗਤਿ ਅਬਿ ਕੀਜੈ । ? 
- ਰਾਮ ੯, ੨, ੧2੧ (902) 
(3) ਅਚਲ, ਸਦਾ ਸਥਿਰ (ਮਹਾਨ ਕੋਸ਼) 
“ਸੁਹਾਗੁ ਹਮਾਰੋ ਅਬ ਹੁਣਿ ਸੋਹਿਓ।” 
- ਆਸਾ ੫, 2, ੨੧ (372) 
(1) ਹੁਣ ਭਾਵ ਇਸ ਜਨਮ ਵਿਚ 
“ਅਬਹਿ ਨ ਮਾਤਾ ਸੁ ਕਬਹੁ ਨ ਮਾਤਾ। ” 
- ਬਿਲਾ ਕਬ, ੨, ੫:੧ (855) 
ਹੋਰ ਰੂਪ: 
ਅਬਹੀ - 
ਨ ਕਬਹੀ ਕਿਛੂ ਨ ਜਾਨਾ ਤੇਰਾ ਏਕੋ ਨਾਮੁ ਪਛਾਨਾ। ” 
- ਰਾਮ ੧, ੧, ੧:੩ (876) 
(2) ਹੁਣੇ, ਹੁਣ ਹੀ 
“ਕਬੀਰ ਕਾਲਿ ਕਰੰਤਾ ਅਬਹਿ ਕਰੁ ਅਬ ਕਰਤਾ ਸੁਇ ਤਾਲ। ” 
- ਸਲੋ ਕਬ, ੧੩੮:੧ (1371) 
ਹੁਣ; ਇਸ ਵਾਰੀ (ਮਹਾਨ ਕੋਸ਼) 
“ਅਬਕੇ ਛੁਟਕੇ ਠਉਰ ਨ ਠਾਇਓ। ” 
- ਗਉ ਕਬ, ੬੨, ੩:੨ (337) 


ਹੋਰ ਰੂਪ: 


ਅਬਕੈ - 
“ਅਬਕੈ ਕਹਿਐ ਨਾਮੁ ਨ ਮਿਲਈ ਤੂ ਸਹੁ ਜੀਅੜੇ ਭਾਰੀ ਜੀਉ। ” 
- ਮਾਰੂ ੧, ੧੨, ੪:੩ (994) 


ਅਬਗਤੁ ---- (ਸੰ.) ਬੁਰਾ ਹਾਲ 





229 


“ਸਾਧੂ ਬਿਨੁ ਐਸੇ ਅਬਗਤੁ ਜਾਵੈ । ” 
- ਗੋਂਡ ਕਬ, ੯, ੧:੪ (872) 


ਅਬਤਬ _---- ਕਦੀ/ਕਿਸੇ ਸਮੇ ਵੀ 
“ਅਬਤਬ ਅਵਰੁ ਨ ਮਾਗਉ ਹਰਿ ਪਹਿ ਨਾਮੁ ਨਿਰੰਜਨ ਦੀਜੈ ਪਿਆਰਿ। ” 
- ਗੂਜ ੧, ਅਸ ੨, ੮:੧ (504) 
(2) ਹਮੇਸ਼ਾਂ/ਨਿਤ 
“ਅਬਤਬ ਏਕੋ ਏਕੁ ਪੁਕਾਰਉ ਆਦਿ ਜੁਗਾਦਿ ਸਖਾਈ। ”? 
- ਗੂਜ ੧, ਅਸ ੩, ੬:੨ (504) 


ਅਬਦਾਲਾ --- (1) (ਅ. ਅਬਦਾਲ) ਜੋ ਬਦਲ ਜਾਵੇ (ਗੁਰੂ ਗ੍ਰੰਥ ਕੋਸ਼) 

“ਮਾਰਫਤਿ ਮਨੁ ਮਾਰਹੁ ਅਬਦਾਲਾ ਮਿਲਹੁ ਹਕੀਕਤਿ ਜਿਤੁ ਫਿਰਿ ਨ ਮਰਾ। ” 

- ਮਾਰੂ ੫, ਸੋਲਾ ੧੨, ੩:੩ (1083) 
(ਮਾਰਫਤ, ਬਦਲ ਜਾਣ ਵਾਲੇ ਮਨ ਨੂੰ ਮਾਰਨਾ ਹੈ।) 
(2) ਹੇ ਅਬਦਾਲ (ਨਿਰੁਕਤ, ਦਰਪਣ, ਸ਼ਬਦਾਰਥ) 
(ਅਬਦਾਲ, ਮੁਸਲਮਾਨੀ ਮਤ ਅਨੁਸਾਰ ਫਕੀਰਾਂ ਦੇ ਪੰਜ ਦਰਜਿਆਂ ਵਿਚੋ” ਚੌਥਾ 
ਦਰਜਾ ਹੈ। ਇਹ ਦਰਜੇ ਹਨ - 
ਵਲੀ, ਗੌਸ, ਕੁਤਬ, ਅਬਦਾਲ ਤੇ ਕਲੰਦਰ। ) 
(ਉਦਾਹਰਣ ਉਪਰੋਕਤ ਤੁਕ ਦੀ ਹੀ ਹੈ) 
ਹੋਰ ਰੂਪ: 
ਅਬਦਾਲੀ - 
“ਆਉ ਕਲੰਦਰ ਕੇਸਵਾ ਕਰਿ ਅਬਦਾਲੀ ਭੇਸਵਾ। ” (ਅਬਦਾਲੀਆ ਫ਼ਕੀਰਾਂ ਵਾਲਾ 
ਭੇਸ) 

- ਭੈਰ ਨਾਮ, ੧, ੧":੨ (1167) 


(1) ਜੋ ਰੋਕਿਆ/ਟਾਲਿਆ ਨਾ ਜਾ ਸਕੇ। 
“ਕਾਲਫਾਸ ਅਬਧ ਲਾਗੇ ਕਛੁ ਨ ਚਲੈ ਉਪਾਇ। ”” 

- ਆਸਾ ਰਵਿ, ੧, ੩:੨ (486) 
(2) (ਸੰ.) - ਜੋ ਬੱਧ ਨ ਕੀਤੀ ਜਾ ਸਕੇ/ਟੁੱਟੇ ਨਾ 
“ਕਬੀਰ ਧਰਤੀ ਅਰੁ ਆਕਾਸ ਮਹਿ ਦੁਇ ਤੂੰਬਰੀ ਅਬਧ। ” 

- ਸਲੋ ਕਬ, ੨੦੨੧੧ (1375) 
(ਸੰ.) ਅਟੱਲ, ਨਾ ਨਾਸ ਹੋਣ ਵਾਲਾ 
“ਦਾਸੁ ਕਮੀਰੁ ਚੜਿਓ ਗੜ੍ ਉਪਰਿ ਰਾਜ ਲੀਓ ਅਬਨਾਸੀ। ” 

- ਭੈਰ ਕਬ, ੧੭, ੬:੨ (1162) 
(1) (ਸੰ.) ਕਪੜਾ, ਵਸਤਰ 
“ਦੁਹ ਸਾਸਨ ਕੀ ਸਭਾ ਦੋੋਪਤੀ ਅੰਬਰ ਲੇਤ ਉਬਾਰੀਅਲੇ। ” 

- ਮਾਲੀ ਨਾਮ, ੨, ੧੧੨ (988) 


ਹੋਰ ਰੂਪ: 
ਅੰਬਰਹ - 





230 


“ਨਚ ਦੁਰਲਭੰ ਭੋਜਨੰ ਬਿੰਜਨੰ ਨਚ ਦੁਰਲਭੰ ਸੂਛ ਅੰਬਰਹ । ” 
- ਸਸ ੫, ੩੫੧੨ (1357) 
ਅੰਬਾਰੇ - 
“ਜਲਿ ਮਲਿ ਜਾਨੀ ਨਾਵਾਲਿਆ ਕਪੜਿ ਪਟਿ ਅੰਬਾਰੇ । ” 
- ਵਡ ੧, ਅਲਾ, ੩, ੬:੧ (580) 
(2) (ਸੰ.) ਆਕਾਸ਼, ਆਸਮਾਨ 
“ਕਬੀਰ ਅੰਬਰ ਘਨਹਰੁ ਛਾਇਆ ਬਰਖਿ ਭਰੇ ਸਰਤਾਲ। ? 

- ਸਲੋ ਕਬ, ੧੨੪੦੧ (1371) 
ਹੋਰ ਰੂਪ: 
ਅੰਬਰਿ - 

“ਅੰਬਰਿ ਕੂੰਜਾ ਕੁਰਲੀਆ ਬਗ ਬਹਿਠੇ ਆਇ ਜੀਉ। ” (ਭਾਵ ਦਿਮਾਗ, ਸਿਰ) 
- ਸੂਹੀ ੧, ਕੁਚ, ੧:੧੧ (762) 
ਅੰਬਰੁ - 
“ਧਰਿ ਤਾਰਾਜੀ ਅੰਬਰੁ ਤੋਲੀ ਪਿਛੇ ਟੰਕੁ ਚੜਾਈ । ” 
- ਮਾਝ ੧, ਵਾਰ ੧੯ਸ, ੧, ੧:੩ (147) 
(ਸੰ.) ਨੀਵੀ' ਜਾਤ, ਕੁਜਾਤ 
“ਬਰਨ ਅਬਰਨ ਰੰਕੁ ਨਹੀ ਈਸੁਰੁ ਬਿਮਲ ਬਾਸੁ ਜਾਨੀਐ ਜਗਿ ਸੋਇ। ”” 
- ਬਿਲਾ ਰਵਿ, ੨, ੧":੨ (858) 
ਹੋਰ ਰੂਪ: 
ਅਬਰਨਾਂ - 
“ਗਾਵਤ ਸੁਨਤ ਜਪਤ ਉਧਾਰੈ ਬਰਨ ਅਬਰਨਾ ਸਭਹੂੰ । ” 
- ਦੇਵ ੫, ੪, ੧":੨ (529) 
ਪਹੁੰਚਾਉਂਦਾ/ਅਪੜਾਂਦਾ ਹੈ 
“ਜਿਨਿ ਜੀਉ ਦੀਆ ਸੁ ਰਿਜਕੁ ਅੰਬਰਾਵੈ । ? 

- ਸੂਹੀ ਰਵਿ, ੨, ੨:੧ (794) 
ਪੰਰਾਣਿਕ ਵਿਸ਼ਵਾਸ ਅਨੁਸਾਰ ਅਯੋਧਿਆ ਦਾ ਇਕ ਸੂਰਜਵੰਸ਼ੀ ਵਿਸ਼ਨੂੰ ਭਗਤ ਰਾਜਾ 
ਜਿਸ ਲਈ ਵਿਸ਼ਨੂੰ ਨੇ ਦੁਰਬਾਸਾ ਰਿਸ਼ੀ ਦਾ ਅਭਿਮਾਨ ਭੰਗ ਕੀਤਾ। 

“ਅਬਰੀਕ ਕਉ ਦੀਓ ਅਭੈ ਪਦੁ ਰਾਜੁ ਭਭੀਖਨ ਅਧਿਕ ਕਰਿਓ। ”” 
- ਮਾਰੂ ਨਾਮ, ੧, ੩:੧ (1105) 


ਹੋਰ ਰੂਪ: 
ਅੰਬਰੀਕ - 
“-ਚਵਰਾਸੀਹ ਸਿਧ ਬੁਧ ਜਿਤੁ ਰਾਤੇ ਅੰਬਰੀਕ ਭਵਜਲੁ ਤਰਿਆ। ” 
- ਸਵ ੩, ੩੨ (1393) 


ਅੰਬਰੀਕਿ - 
“ਜਿਉ ਅੰਬਰੀਕਿ ਅਮਰਾ ਪਦ ਪਾਏ ਸਤਿਗੁਰ ਮੁਖ ਬਚਨ ਧਿਆਵੈਗੋ । ? 

- ਕਾਨ ੪, ਅਸ ੬, ੨੨ (1311) 
ਅੰਬਰੀਕੁ - 





231 


“ਜਾਂ ਚੈ ਘਰਿ ਨਿਕਟ ਵਰਤੀ ਅਰਜਨੁ ਧੂ ਪ੍ਰਹਲਾਦੁ ਅੰਬਰੀਕੁ ਨਾਰਦੁ ਨੇਜੈ ਸਿਧ ਬੁਧ 
ਗਣ ਗੰਧਰਬ ਬਾਨਵੈ ਹੇਲਾ । ”” 

- ਮਲਾ ਨਾਮ, ੧, ੫:੧ (1292) 
(ਸੰ.) ਕੰਮਜ਼ੋਰ, ਨਿਰਬਲ 
“ਅਬਲ ਬਲੁ ਤੋੜਿਆ ਅਚਲ ਚਲੁ ਥਪਿਆ ਅਘੜੁ ਘੜਿਆ ਤਹਾ ਅਪਿਉ 
ਪੀਆ। ”? 

- ਮਾਰੂ ਜੈਦੇ, ੧, ੧:੧ (1106) 
ਹੋਰ ਰੂਪ: 


ਅਬਲੂ - 
“ਬਲੂ ਅਬਲੂ ਕਿਆ ਇਸ ਤੇ ਹੋਈ। ” 


- ਆਸਾ ਕਬ, ੧੯, ੪੨ (480) 
ਪੁਜ ਸਕਾਂ, ਅਪੜਾਂ (ਤੁਲ ਹੋਵਾਂ - ਮਹਾਨਕੋਸ਼) 
“ਇਕਤੁ ਟੋਲਿ ਨ ਅੰਬੜਾ ਹਉ ਸਦ ਕੁਰਬਾਣੇ ਤੇਰੈ ਜਾਉ ਜੀਉ। ”? 
- ਸੂਹੀ ੧, ਕੁਚ ੧:੬ (762) 
ਹੋਰ ਰੂਪ: 
ਅੰਬੜਿ - 
“ਅੰਬੜਿ ਕੋਇ ਨ ਸਕਈ ਹਉ ਕਿਸ ਨੋ ਪੁਛਣਿ ਜਾਉ। ”? 
- ਸਿਰੀ ੧, ਅਸ ੧, ੫:੩ (53) 
ਅੰਬੜੈ - 
“ਪਉਦੀ ਜਾਇ ਪਰਾਲਿ ਪਿਛੈ ਹਥੁ ਨ ਅੰਬੜੈ ਤਿਤੁ ਨਿਵੰਧੈ ਤਾਲਿ। ” 
- ਸੂਹੀ ੩, ਵਾਰ ੧੧ਸ, ੧, ੧:੨ (789) 
(1) ਬਰਾਬਰ/ਤੁਲ ਹੋਣਾ 
“ਅਮਲੀ ਅਮਲੁ ਨ ਅੰਬੜੈ ਮਛੀ ਨੀਰੁ ਨ ਹੋਇ। ”” 
- ਵਡ ੧, ੧, ੧:੧ (557) 
(2) ਪੁਜੈ, ਵੇਖੋ “ਅੰਬੜਾ ” 


“ਕੋਕਿਲ ਹੋਵਾ ਅੰਬਿ ਬਸਾ ਸਹਜਿ ਸਬਦ ਬੀਚਾਰੁ । ” 

- ਗਉ ੧, ੧੯, ੨:੧ (157) 
ਹੋਰ ਰੂਪ: 
ਅੰਬੀ - ਅੰਬ ਦੇ ਦਰਖਤ ਹੇਠ 
“ਜਿੰਨੀ ਸਖੀ ਸਹੁ ਰਾਵਿਆ ਸੇ ਅੰਬੀ ਛਾਵੜੀਏਹਿ ਜੀਉ। ” 

- ਸੂਹੀ ੧, ਕੁਚ ੧:੩ (762) 
(1) (ਸੰ.) ਨਾਸ ਰਹਿਤ (ਸ਼ਬਦਾਰਥ), ਜੋ ਜਾਣਿਆ ਨਾ ਜਾ ਸਕੇ (ਮਹਾਨਕੋਸ਼) (ਸੰ.) 
ਅਦ੍ਿਸ਼ਮਾਨ, ਨਿਰਗੁਣ, ਨਿਰਾਕਾਰ (ਨਿਰੁਕਤ), ਅਦ੍ਿਸ਼ (ਨਿਰਣਯ, ਦਰਪਣ) 





6 


“ਜਬ ਅਬਿਗਤ ਅਗੋਚਰ ਪ੍ਰਭ ਏਕਾ । ? 
- ਗਉ ੫. ਸੁਖ ੨੧, ੩:੫ (291) 
(2) ਅਬਿਨਾਸ਼ੀ, ਪੁਮਾਤਮਾ (ਸ਼ਬਦਾਰਥ, ਮਹਾਨ ਕੋਸ਼), ਬਿਨਾਂ ਮੁਕਤ ਹੋਇਆਂ 
(ਨਿਰੁਕਤ) 
“ਅਬਿਗਤ ਸਮਝੁ ਇਆਨਾ। ”? 
- ਗਉਂ ਕਬ, ੬੭, ੧":੨ (338) 
ਹੋਰ ਰੂਪ: 
ਅਬਿਗਤੁ - 
“ਜੋ ਜਨ ਜਾਨਿ ਭਜਹਿ ਪੁਰਖੋਤਮੁ ਤਾਚੀ ਅਬਿਗਤੁ ਬਾਣੀ। ? 
- ਪੁਭਾ ਨਾਮ, ੧, ੪:੧ (1351) 
(3) (ਸੰ.) ਨਿਰੰਕਾਰ, ਅਦ੍ਰਿਸ਼ਮਾਨ 
“ਅਬਿਨਾਸੀ ਅਬਿਗਤ ਆਪੇ ਆਪਿ ਉਤਪਤਿ। ”” 
- ਸਮੁ ੫, ੧:੪ (1385) 
(4) ਜੋ ਜਾਣਿਆ ਨਾ ਜਾ ਸਕੇ (ਸ਼ਬਦਾਰਥ), ਨਿਰਾਕਾਰ ਪ੍ਰਮਾਤਮਾ (ਨਿਰੁਕਤ) 
“ਹਰਿਨਾਮੁ ਹਮਾਰਾ ਪੁਭੁ ਅਬਿਗਤੁ ਅਗੋਚਰੁ ਅਬਿਨਾਸੀ ਪੁਰਖੁ ਬਿਧਾਤਾ। ” 
- ਵਡ ੪, ਵਾਰ ੧੬:੧ (592) 


(ਸੰ.) ਅਟੱਲ, ਸਦਾ ਕਾਇਮ, ਅਹਿੱਲ 
“ਅਬਿਚਲ ਨਗਰੀ ਨਾਨਕ ਦੇਵ । ” 


- ਆਸਾ ੫, ਅਸ ੧, ੮:੨ (430) 


ਹੋਰ ਰੂਪ: 
ਅਬਿਚਲੂ - 
“ਤੂ ਦਾਨਾ ਤੂ ਅਬਿਚਲੁ ਤੂਹੀ ਤੂ ਜਾਤਿ ਮੇਰੀ ਪਾਤੀ। ” 
- ਰਾਮ ੫. ੬, ੧:੧ (884) 


(ਸੰ.) ਅਗਿਆਨਤਾ, ਮੂਰਖਤਾਈ 
“ਮਾਧੋ ਅਬਿਦਿਆ ਹਿਤ ਕੀਨ। ”? 
- ਆਸਾ ਰਵਿ, ੧, ੧":੧ (486) 


(ਸੰ.) ਨਾਸ਼ ਤੋ ਰਹਿਤ, ਅਮਰ 
“ਪਾਰਬ੍ਰਹਮੁ ਕਰਤਾ ਅਬਿਨਾਸ। ” 
- ਗਉਂ ੫. ਸੁਖ ੯, ੮:੮ (275) 
“ਮਿਤਿ ਨਾਹੀ ਬੁਹਮ ਅਬਿਨਾਸ। ”” 
- ਗੋਂਡ ੫, ੧੭, ੨:੪ (867) 


(1) ਨਾਸ ਤੋ ਰਹਿਤ, ਅਟੱਲ, ਸਦੀਵੀ, ਸਦਾ ਕਾਇਮ ਵੇਖੋ ' ਅਬਿਨਾਸ” 
“ਅਕਾਲ ਮੂਰਤਿ ਵਰੁ ਪਾਇਆ ਅਬਿਨਾਸੀ ਨ ਕਦੇ ਮਰੈ ਨ ਜਾਇਆ। ” 
- ਸਿਰੀ ੪, ਛੰਤ ੧, ੨:੫ (78) 
(2) ਅਟੱਲ ਪ੍ਰਭੂ ਵਿਚ, ਨ ਨਾਸ ਹੋਣ ਵਾਲੇ ਪ੍ਰਭੂ ਵਿਚ, ਵਾਹਿਗੁਰੂ ਵਿਚ 
“ਕਿਉ ਅਬਿਨਾਸੀ ਸਹਿਜ ਸਮਾਵੈ। ? 
- ਗਉ ੧, ੬, ੧:੪ (152) 





ਪਟੀਤੀ 


ਹੋਰ ਰੂਪ: 
ਅਬਿਨਾਸੀਐ - 
“ਗੁਣ ਗਾਵੈ ਅਬਿਨਾਸੀਐ ਜੋਨਿ ਗਰਭਿ ਨ ਦਧਾ। ”” 
- ਗਉਂ ੫ ਵਾਰ ੧੦:੩ (320) 
(3) ਨਾ ਟਲਣ ਵਾਲਾ, ਸਦਾ ਸਥਿਰ, ਸਦੀਵੀ' 
“ਗੁਰ ਕਾ ਬਚਨੁ ਸਦਾ ਅਬਿਨਾਸੀ। ”” 
- ਗਉਂ ੫, ੭੪, ੧੧ (177) 
“ਅਬਿਨਾਸੀ ਖੇਮ ਚਾਹਹਿ ਜੇ ਨਾਨਕ ਸਦਾ ਸਿਮਰਿ ਨਾਰਾਇਣ। ”” 
- ਟੋਡੀ ੫, ੧੦, ੨:੨ (714) 
(ਸੰ.) ਵਿਚਾਰਹੀਨਤਾ, ਬੇਸਮਝੀ 
“'ਦੁਲਭ ਜਨਮੁ ਪੁੰਨ ਫਲ ਪਾਇਓ ਬਿਰਥਾ ਜਾਤ ਅਬਿਬੇਕੇ । ? 
- ਸੋਰ ਰਵਿ, ੩, ੧੧ (658) 
(ਸੰ.) ਬੇਅਰਥ, ਫਜ਼ੂਲ 
“ਮਾਇਆ ਕਾਰਨ ਬਿਦਿਆ ਬੇਚਹੁ ਜਨਮੁ ਅਬਿਰਥਾ ਜਾਈ। ” 
- ਮਾਰੂ ਕਬ, ੧, ੩:੨ (1103) 
(ਫਾ. ਨਾਬੀਨਾ) ਅੰਨ੍ਹੇ, ਬਿਨਾਂ ਸਮਝੇ ਸੋਚੇ 
“ਸਭ ਫੋਕਟ ਧਰਮ ਅਬੀਨਿਆ। ” 
- ਪੁਭਾ ਬੇਣੀ, ੧, ੫:੨ (1351) 
(ਸੰ.) ਰੋਗ 
“ਓਸੁ ਅਗੈ ਪਿਛੇ ਢੋਈ ਨਾਹੀ ਜਿ ਅੰਦਰਿ ਨਿੰਦਾ ਮੁਹਿ ਅੰਬੁ ਪਇਆ। ” 
- ਗਉਂ ੪, ਵਾਰ ੧੩ਸ, ੪, ੨੬ (307) 
ਨਾਂ ਸਮਝਣਾ, ਅਗਿਆਨ 
“ਬੁਝਣਾ ਅਬੁਝਣਾ ਤੁਧੁ ਕੀਆ ਇਹ ਤੇਰੀ ਸਿਰਿਕਾਰ। ” 
- ਆਸਾ ੩, ਅਸ ੩੨, ੩੧ (427) 
(ਅ. ਅੱਬਾ) ਪਿਉ 
“ਅੰਮ ਅਬੇ ਥਾਵਹੁ ਮਿਠੜਾ। ? 
- ਸਿਰੀ ੫, ਅਸ ੨੯, ੧੧ (73) 
() ਅੱਟਲ, ਸਦਾ ਕਾਇਮ 
“ਮਾਲੁ ਹਮਾਰਾ ਅਖੂਟੁ ਅਬੇਚਲੁ । ”” 
- ਭੈਰ ੫, ੨੨, ੨:੪ (1141) 
(1) ਐਰੇ ਗੈਰੇ 
“ਅਅਬੇਤਬੇ ਕੀ ਚਾਕਰੀ ਕਿਉ ਦਰਗਹ ਪਾਵੈ । ” 
- ਆਸਾ ੧, ਅਸ ੧੭, ੪੬ (420) 


(2) ਨਿਰਾਦਰ ਪੂਰਬ ਬੁਲਾਣਾ 
“ਅਬੇਤਬੇ ਕੂੜੇ ਹੈ ਪਾਜਾ। ” 


- ਗਉਂ ੧, ਅਸ ੧੦, ੭:੨ (225) 





234 


“ਜਹ ਅਬੋਲ ਤਹ ਮਨੁ ਨ ਰਹਾਵਾ। ? 

- ਗਉਂ ਕਬ, ਬਾਅ ੨:੨ (340) 
(“ਦਰਪਣ ” ਇਸ ਦੇ ਅਰਥ “ਉਹ ਅਵਸਥਾ ਜੋ ਬਿਆਨ ਨਹੀਂ ਕੀਤੀ ਜਾ ਸਕਦੀ? 
ਕਰਦਾ ਹੈ ।) 
(2) ਜੜ੍ਹ ਵਸਤੂ (ਸੋਢੀ ਤੇਜਾ ਸਿੰਘ) 
“ਬੋਲ ਅਬੋਲ ਮਧਿ ਹੈ ਸੋਈ। ” 

- ਗਉ ਕਬ, ਬਾਅ ੨:੩ (340) 
(3) ਬੋਲਦਾ ਨਹੀਂ, ਚੁਪ ਹੈ 
“ਕਾਰਨ ਕਵਨ ਅਬੋਲ। ”” 

- ਧਨਾ ਰਵਿ ੧, ੧":੨ (694) 


“ਗੁਰ ਰਾਮਦਾਸ ਦਰਸਨੁ ਪਰਸਿ ਕਹਿ ਮਥੁਰਾ ਅੰਬ੍ਰਿਤ ਬਯਣ। ”” 
- ਸਵ ੫, ਮਥੁ ੧:੫ (1408) 


“ਬਿਨ ਅਭ ਸਬਦ ਨ ਮਾਂਜੀਐ ਸਾਚੇ ਤੇ ਸਚੁ ਹੋਇ। ” 
-ਸਿਰੀ ੧, ੫, ੧:੩ (56) 
ਹੋਰ ਰੂਪ: 
ਅੰਭ - 
““ਜਲਤ ਅੰਭ ਥੰਭਿ ਮਨੁ ਧਾਵਤ ਭਰਮ ਬੰਧਨ ਭਉ ਭਾਗਾ। ”” 
- ਗਉਂ ਕਬ, ੫੮, ੩੨ (336) 
ਅੰਭੂ - 
“ਕਹੁ ਨਾਨਕ ਹਮ ਤੁਮ ਗੁਰਿ ਖੋਈ ਹੈ ਅੰਭੈ ਅੰਭੁ ਮਿਲੋਗਨੀ। ” 
- ਰਾਮ ੩, ੩, ੪:੨ (883) 
ਅੰਭੈ - 
“ਕਹੁ ਨਾਨਕ ਕੁੰਭੁ ਜਲੈ ਮਹਿ ਡਾਰਿਓ ਅੰਭੈ ਅੰਭ ਮਿਲੋ । ” 
- ਸਾਰ ੫, ੩, ੪:੨ (1203) 
(2) ਹਿਰਦਾ, ਮਨ 
“ਨਿਰਮਲੁ ਸਾਚੋ ਮਨਿ ਵਸੈ ਸੋ ਜਾਣੈ ਅਭ ਪੀਰ। ”? 
- ਸਿਰੀ ੧, ਅਸ ੭, ੧:੨ (57) 
“ਐਸਾ ਗਿਆਨੁ ਸੁਨਹੁ ਅਭ ਮੋਰੇ। ”” 
- ਆਸਾ ੧, ਅਸ ੧, ੧":੧ (411) 
(3) ਅੰਤਹਕਰਣ 
“ਨਾਨਕ ਨਦਰੀ ਧਨ ਸੋਹਾਗਣਿ ਸਬਦੁ ਅਭ ਸਾਧਾਰਏ । ?” 
- ਆਸਾ ੧, ਛੰਤ ੧, ੩੯੬ (436) 


(ਸੰ.) ਨਿਰਭਉ (ਪ੍ਰਭੂ) 
“ਗੁਰੁ ਅਮਰਦਾਸੁ ਪਰਸੀਐ ਅਭਉ ਲਭੈ ਗਉ ਚੁਕਿਹਿ। ? 
- ਸਵ ੩, ੧੪੧੪ (1394) 





ਪਰੀ 


ਅਭਅੰਤਰਿ -- ਦਿਲੀ, ਮਨ ਵਜੋ 
“ਸਚੁ ਕਰਣੀ ਅਭਅੰਤਰਿ ਸੇਵਾ। ”” 
- ਗਉ ੧, ਅਸ ੮, ੩:੧ (224) 
“ਜਲ ਮਹਿ ਕੇਤਾ ਰਾਖੀਐ ਅਭਅੰਤਰਿ ਸੁਕਾ। ”” 
੍‌੍ - ਆਸਾ ੧, ਅਸ ੧੫, ੭:੨ (419) 


(ਸੰ.) ਨਾ ਖਾਣ ਯੋਗ, ਮੰਦੀ (ਵਸਤ) 
“ਲੋਭੀ ਜੰਤੁ ਨ ਜਾਣਈ ਭਖੁ ਅਭਖੁ ਸਭ ਖਾਇ। ?” 
- ਸਿਰੀ ੫, ੯੧, ੨੨ (50) 


(ਸੰ.) ਅਟੁੱਟ, ਨਾ ਟੁੱਟਣ ਵਾਲੀ, ਅਖੰਡ 
“ਮਅਭਗ ਸਭਾ ਸੰਗਿ ਹੈ ਸਾਧਾ। ? 
- ਆਸਾ ੫, ੯੦, ੩:੨ (393) 
ਹੋਰ ਰੂਪ: 
ਅਭਗਾ - 
“ਮਿਰਤ ਲੋਕ ਪਇਆਲ ਸਮੀਪਤ ਅਸਥਿਰ ਥਾਨੁ ਜਿਸੁ ਹੈ ਅਭਗਾ। ” 
- ਮਾਰੂ ੫, ਸੋਲਾ ੧੧, ੧੨੪੩ (1083) 
ਅਭਗੁ - (ਅਟੱਲ) 
“ਤਿਸੁ ਜੋ ਹਾਰੀ ਸੁਅਸਤਿ ਤਿਸੁ ਤਿਸੁ ਦੀਬਾਣੁ ਅਭਗੁ । ? 
- ਆਸਾ ੧, ਵਾਰ ਦਸ, ੧, ੧:੮ (467) 
ਅਭਗੈ - 
“ਜਿਨਿ ਜਨਿ ਗੁਰਮੁਖਿ ਸੇਵਿਆ ਤਿਸੁ ਘਰਿ ਦੀਬਾਣੁ ਅਭਗੇ। ” 
- ਮਾਰੂ ੫, ਵਾਰ ੧੧:੭ (1098) 


“ਉਲਟਿ ਭੇਦ ਮਨੁ ਬੇਧਿਓ ਪਾਇਓ ਅਭੰਗ ਅਛੇਦ । ” 
- ਗਉਂ ਕਬ, ਬਾਅ ੪:੨ (340) 


(1) ਖਾਲੀ 
“ਕਵਿ ਕਲ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ । ”” 
- ਸਵ ੪, ਕਲ ੧:੧੩ (1396) 
(2) ਨਾ ਭਰੇ ਜਾਣ ਵਾਲਾ 
“ਧੰਨਿ ਧੰਨਿ ਗੁਰੁ ਧੰਨਿ ਅਭਰ ਸਰ ਸੁਭਰ ਭਰਾਯਉ। ”” 
- ਸਵ ੫, ਕਲ ੮:੪ (1408) 


ਹੋਰ ਰੂਪ: 


ਅਭਰਾ - 
“ਸਤੁ ਸੰਤੋਖੁ ਸਮਾਚਰੇ ਅਭਰਾ ਸਰੁ ਭਰਿਆ। ”” 


- ਸਵ ੪, ਕਲ ੧੩:੧ (1398) 


ਅਭਰਤ ---- ਨਾ ਭਰੇ ਹੋਏ, ਖਾਲੀ 
“ਅਭਰਤ ਸਿੰਚਿ ਭਏ ਸੁਭਰ ਸਰ ਗੁਰਮਤਿ ਸਾਚੁ ਨਿਹਾਲਾ। ”” 





236 


- ਸਾਰ ੧, ਅਸ ੨, ੩੧ (1233) 
<<<= (ਸੰ.) ਗਹਿਣੇ 
“ਮੋਹਨ ਨੀਦ ਨ ਆਵੈ ਹਾਂਵੈ ਹਾਰ ਕਜਰ ਬਸਤੁ ਅਭਰਨ ਕੀਨੇ । ” 
- ਬਿਲਾ ੫, ੧੨੮, ੧":੧ (830) 
(ਸੰ.) ਵੈਰ, ਦੀਖ 
“ਜਉ ਲਉ ਭਾਉ ਅਭਾਉ ਇਹੁ ਮਾਨੈ ਤਉ ਲਉ ਮਿਲਣੁ ਦੂਰਾਈ। ” 
- ਸੋਰ ੫, ੩, ੧੧ (609) 
<<<੯= ਮੰਦਾ ਖਿਆਲ, ਮੰਦੀ ਵਾਸਨਾ 
“ਸੁਭਾਇ ਅਭਾਇ ਜੁ ਨਿਕਟਿ ਆਵੈ ਸੀਤੁ ਤਾ ਕਾ ਜਾਇ। ”” 
- ਮਾਰੂ ੫, ਅਸ ੩, ੭:੧ (1018) 


“ਰੇ ਲੰਪਟ ਕ੍ਰਿਸਨੁ ਅਭਾਖੰ। ” 


- ਪੁਭਾ ਬੇਣੀ ੧, ੪:੪ (1351) 
ਹੋਰ ਰੂਪ: 
ਅਭਾਖੈ - 
“ਅਵਰਾ ਦੇਖਿ ਨ ਸੁਨੈ ਅਭਾਖੇ । ? 

- ਸੂਹੀ ਰਵਿ, ੧, ੧:੪ (793) 


ਅਭਾਖਿਆ _-- (ਸੰ.) ਵਿਦੇਸ਼ੀ/ਗੇਰ ਭਾਸ਼ਾ ਭਾਵ “ਕਲਮਾ” ਜੋ ਅਰਬੀ ਭਾਸ਼ਾ ਵਿਚ ਹੈ ਤੇ ਜਿਸਨੂੰ ਪੜ੍ਹਕੇ 
ਮੁਸਲਮਾਨ ਜਾਨਵਰ (ਬਕਰਾ ਆਦਿ) ਨੂੰ ਜ਼ਿਬਾਹ ਕਰਦੇ ਹਨ। 
“ਭਾਖਿਆ ਕਾ ਕੁਠਾ ਬਕਰਾ ਖਾਣਾ। ”” 
- ਆਸਾ ੧, ਵਾਰ ੧੬ਸ, ੧, ੨੧੩ (472) 


1. ਭੈੜੇ ਕਰਮਾਂ ਵਾਲਾ, ਅਭਾਗਾ, ਬਦਨਸੀਬ, ਵੇਖੋ “ਅਭਾਗਾ ? 
“ਰਿੰਦੈ ਰਾਮੁ ਕੀ ਨ ਜਪਸਿ ਅਭਾਗਾ। ” 
- ਭੈਰ ਰਵਿ, ੧, ੪:੪ (1167) 
2. ਮੰਦੇ/ਭੈੜੇ ਕਰਮ, ਬਦਨਸੀਬੀ 
“ਮਹਾਂ ਅਭਾਗ ਅਭਾਗ ਹੈ ਜਿਨ ਕੇ ਤਿਨ ਸਾਧੁ ਧੁਰਿ ਨ ਪੀਜੈ। ? 
___= ਕਲਿ ੪, ਅਸ ੩, ੬:੧ (1325) 
<<<= (ਸੰ.) ਬਦ ਕਿਸਮਤ, ਬਦਨਸੀਬ, ਭਾਗਹੀਨ 
“ਨਾਮੁ ਵਿਸਾਰਿ ਅਨਰਸ ਲੋਭਾਨੇ ਫਿਰਿ ਪਛੁਤਾਹਿ ਅਭਾਗਾ। ” 
- ਸੋਰ ੧, ੧੦, ੧੨ (598) 
ਹੋਰ ਰੂਪ: 
ਅਭਾਗੀ - 
“ਜਿਨੀ ਰਾਮੋ ਰਾਮ ਨਾਮੁ ਵਿਸਾਰਿਆ ਸੇ ਮਨਮੁਖ ਮੂੜ ਅਭਾਗੀ ਰਾਮ। ” 
- ਆਸਾ ੧, ਛੰਤ ੯, ੪:੧ (443) 
ਅਭਾਗੇ - 





ਪੀ 


“ਉਨ ਸਤਿਗੁਰ ਆਗੈ ਸੀਸੁ ਨ ਬੇਚਿਆ ਓਇ ਆਵਹਿ ਜਾਹਿ ਅਭਾਗੇ। ? 
- ਗਉਂ ੪, ੬੨, ੪:੨ (172) 
“ਰਿ ਜਇਬੇ ਕਉ ਕਿਆ ਕਰਹੁ ਅਭਾਗੇ। ”” (ਹੇ ਅਭਾਗੇ) 
- ਸੂਹੀ ਕਬ, ੧, ੧":੨ (792) 


- ਮਾਝ ੫, ੧੮, ੪੨੨ (100) 


- ਗਉ ੧, ਅਸ ੧੬, ੧":੧ (228) 
“ਚੈਰਾਗੀ ਬੰਧਨੁ ਕਰੈ ਤਾ ਕੋ ਬਡੋ ਅਭਾਗੁ । ”” 
- ਸਲੋ ਕਬ, ੨੪੩੯੨ (1377) 


“ਕਹੀ ਨ ਉਪਜੈ ਉਪਜੀ ਜਾਣੈ ਭਾਵ ਅਭਾਵ ਬਿਹੂਣਾ। ” 
- ਆਸਾ ਕਬ, ੧, ੩੯੧ (475) 


(ਸੰ.) ਸੰਸਾ, ਭੂਮ, ਕਸ਼ਟ, ਮਾਨਸਿਕ ਕਲੇਸ਼, ਝਗੜਾ (ਨਿਰੁਕਤ) 
“ਆਪਾ ਪਦੁ ਨਿਰਬਾਣੁ ਨ ਚੀਨ੍ਿਆ ਇਨ ਬਿਧਿ ਅਭਿਉ ਨ ਚੂਕੇ। ” 
- ਆਸਾ ਕਬ, ੧, ੨੨ (475) 


ਅਭਿਆਸ --- (ਸੰ.) ਜਤਨ ਕਰਨਾ, ਕਿਸੇ ਕਰਮ ਨੂੰ ਬਾਰ ਬਾਰ ਕਰਨਾ ਤਾਂ ਜੋ ਉਹ ਸੁਭਾ ਦਾ ਸਹਿਜ 
ਭਾਗ ਬਣ ਜਾਵੇ, ਰਿਆਜ਼ 
“ਜੋਗ ਅਭਿਆਸ ਕਰਮ ਧਰਮ ਕਿਰਿਆ। ” 
- ਗਉ ੫. ਸੁਖ ੩, ੧:੩ (265) 
“ਪੜਿ ਥਾਕੇ ਸਿਮ੍੍‌ਤਿ ਬੇਦ ਅਭਿਆਸ। ? 


- ਆਸਾ ੫, ੪, ੨੧੫ (371) 


ਹੋਰ ਰੂਪ: 
ਅਭਿਆਸਾ - 
“ਦੈਤ ਸੰਘਾਰੇ ਬਿਨੁ ਭਗਤਿ ਅਭਿਆਸਾ। ” 


- ਗਉ ੧, ਅਸ ੯, ੬:੩ (224) 
ਅਭਿਆਸੁ - 
“ਅਸਟ ਸਾਜ ਸਾਜਿ ਪੁਰਾਣ ਸੋਧਹਿ ਕਰਹਿ ਬੇਦ ਅਭਿਆਸੁ । ” 
- ਧਨਾ ੧, ੮, ੪੧੧ (663) 


ਅਭਿਆਗਤ -- ਤਿਆਗੀ ਸਾਧੂ, ਰਮਤੇ ਫਕੀਰ, ਭਿਖਿਆ ਮੰਗਣ ਵਾਲੇ ਸਾਧੂ 
“ਅਭਿਆਗਤ ਏਹ ਨ ਆਖੀਅਹਿ ਜਿਨ ਕੈ ਮਨ ਮਹਿ ਭਰਮੁ। ” 
- ਸਲੋ ੩, ਸਲੋ ੧:੧ (1413) 





238 


“ਕਈ ਕੋਟਿ ਅਭਿਗ ਆਤਮ ਨਿਕੋਰ। ? 
- ਗਉ ੫. ਸੁਖ ੧੦, ੨:੪ (275) 


“ਮਨਮੁਖੁ ਅਭਿੰਨੁ ਨ ਭਿਜਈ ਪਥਰੁ ਨਾਵਾਇਆ। ” 
- ਸਾਰ ੪, ਵਾਰ ੧੬:੩ (1244) 


(1) (ਸੰ.) ਅਹੰਕਾਰ, ਗੁਮਾਨ, ਘੁਮੰਡ 
“ਚਉਧਰੀ ਰਾਉ ਸਦਾਈਐ ਜਲਿ ਬਲੀਐ ਅਭਿਮਾਨ। ? 
- ਸਿਰੀ ੧, ਅਸ ੧੬, ੬:੨ (63) 


- ਸਸ ੫, ੧੨੩ (1355) 
ਅਭਿਮਾਨਾ - 
“ਮਨਮੁਖ ਕਰਮ ਕਰੇ ਬਹੁਤ ਅਭਿਮਾਨਾ। ” 
- ਗਉ ੩, ਅਸ ੨, ੬:੧ (230) 
“ਮੇਰ ਤੇਰ ਤਜਉ ਅਭਿਮਾਨਾ ਸਰਨਿ ਸੁਆਮੀ ਕੀ ਪਰਤ। ” 
- ਦੇਵ ੫, ੩, ੧”:੨ (529) 


ਅਭਿਮਾਨਾਨਾ - 
“ਚੰਦਨ ਬਾਸੁ ਭਏ ਮਨ ਬਾਸਨ ਤਿਆਗਿ ਘਟਿਓ ਅਭਿਮਾਨਾਨਾ। ”? 


- ਗਉ ਕਬ, ੭੪, ੨:੨ (339) 
ਅਭਿਮਾਨਿ - (ਹੈਂਕੜ ਵਿਚ) 
“ਘਰਿ ਹੋਦਾ ਪੁਰਖੁ ਨ ਪਛਾਣਿਆ ਅਭਿਮਾਨਿ ਮੁਠੇ ਅਹੰਕਾਰਿ। ”” 
- ਸਿਰੀ ੩, ੫੩, ੧:੨ (34) 
“ਭਰਿ ਜੋਬਨਿ ਬੂਡੈ ਅਭਿਮਾਨਿ। ” 
- ਆਸਾ ੧, ਅਸ ੬, ੬੨ (414) 
ਅਭਿਮਾਨੀ - 
“ਸਾਧਸੰਗਿ ਮਿਲਿ ਹਰਿ ਗੁਨ ਗਾਏ ਬਿਨਸੀ ਸਭ ਅਭਿਮਾਨੀ। ”” 
- ਸਾਰ ੫, ੧੨੭, ੧:੨ (1228) 
ਅਭਿਮਾਨੁ - 
“ਅੰਤਰਿ ਹਰਿਰਸੁ ਰਵਿ ਰਹਿਆ ਚੂਕਾ ਮਨਿ ਅਭਿਮਾਨੁ । ” 
- ਸਿਰੀ ੩, ੩੪, ੨੨ (26) 
ਅਭਿਮਾਨੇ - (ਅਭਿਮਾਨ ਵਿਚ) 
“ਹਰਿ ਅਭਿਮਾਨੁ ਨ ਜਾਈ ਜੀਅਹੁ ਅਭਿਮਾਨੇ ਪੈ ਪਚੀਐ। ”” 
- ਪ੍ਰਭ ੧, ਅਸ ੪, ੭੯੬ (1334) 
ਅਭਿਮਾਨੈ - (ਅਭਿਮਾਨ ਨੂੰ) 
“ਮਾਨੈ ਹੁਕਮੁ ਤਜੈ ਅਭਿਮਾਨੈ। ” 
- ਸ਼ੂਹੀ ੫, ੩, ੧੧੨ (737) 
ਅਭਿਮਾਨੋ - 





239 


“ਤਜਿਓ ਮਨ ਤੇ ਅਭਿਮਾਨੋ । ”” 
- ਮਾਰੂ ੫, ੨੩, ੨:੪ (1006) 
(2) ਅਪਮਾਨ, ਨਿਰਾਦਰੀ 
“ਮਾਨ ਅਭਿਮਾਨ ਮੰਧੇ ਸੋ ਸੇਵਕੁ ਨਾਹੀ। ? 
- ਸਿਰੀ ੫, ੯੬, ੨੧੧ (51) 
“ਜਹ ਨਿਰੰਜਨ ਨਿਰੰਕਾਰ ਨਿਰਬਾਨ। ਤਹ ਕਉਨ ਕਉ ਮਾਨ ਕਉਨ ਅਭਿਮਾਨ । ”” 
- ਗਉ ੫. ਸੁਖ ੨੧, ੪:੪ (291) 
ਹੋਰ ਰੂਪ: 
ਅਭਿਮਾਨਾ - 
“ਉਸਤਤਿ ਨਿੰਦਾ ਦੋਉ ਬਿਬਰਜਿਤ ਤਜਹੁ ਮਾਨੁ ਅਭਿਮਾਨਾ। ” 
ਹੁ - ਕੇਦਾ ਕਬ, ੧, ੧:੧ (1123) 
ਅਭਿਮਾਨੁ - 
“ਮਾਨੁ ਅਭਿਮਾਨੁ ਦੋਊ ਸਮਾਨੇ ਮਸਤਕੁ ਡਾਰਿ ਗੁਰ ਪਾਗਿਓ। ” 
- ਗਉਂ ੫, ੧੬੦, ੧:੧ (215) 
“ਤੈਸਾ ਮਾਨੁ ਤੈਸਾ ਅਭਿਮਾਨੁ । ? 
- ਗਉ ੫. ਸੁਖ ੯, ੭:੭ (275) 
“ਕੁਦਰਤਿ ਨੇਕੀਆ ਕੁਦਰਤਿ ਬਦੀਆ ਕੁਦਰਤਿ ਮਾਨੁ ਅਭਿਮਾਨੁ। ? 
- ਆਸਾ ੧, ਵਾਰ ੩ਸ, ੧, ੨੬ (464) 


ਅਭਿਮਾਨਿ --- ਹੇ ਅਹੰਕਾਰੀ/ਘਮੰਡੀ 
“ਰਾਮੁ ਬਿਸਾਰਿਓ ਹੈ ਅਭਿਮਾਨਿ। ” (ਅਹੰਕਾਰੀ) 


- ਕੇਦਾ ਕਬ, ੫, ੧":੧ (1124) 


- ਗਉਂ ੫. ਸੁਖ ੧੦, ੨:੧ (275) 


“ਗੁਰਮੁਖਿ ਜਾਗਿ ਰਹੇ ਚੂਕੀ ਅਭਿਮਾਨੀ ਰਾਮ। ” 


- ਤੁਖਾ ੧, ਛੰਤ ੩, ੨:੧ (1111) 
(2) ਅਹੰਕਾਰੀ, ਘੁਮੰਡੀ, ਵੇਖੋ “ਅਭਿਮਾਨ” (3) 
(3) ਅਹੰਕਾਰ - ਵੇਖੋ “ਅਭਿਮਾਨ (1) 
(ਸੰ.) ਨਛੱਤਰ, ਤਾਰਿਆਂ ਦਾ ਸਮੂੰਹ ਜਿਹੜਾ ਧਰਤੀ ਦੀ ਪ੍ਰਕਰਮਾ ਕਰਨ ਸਮੇ' ਚੰਦਰਮਾ 
ਦੇ ਰਾਹ ਵਿਚ ਆਉਂਦਾ ਹੈ। 
“ਨਾਵਣੁ ਪੁਰਬੁ ਅਭੀਚੁ ਗੁਰ ਸਤਿਗੁਰ ਦਰਸੁ ਭਇਆ। ” 

- ਤੁਖਾਂ ੪, ਛੰਤ ੪, ੧:੧ (1116) 
ਵੇਖੋ “ਅੰਭ” (1) ਪਾਣੀ 
“ਨਾਮੁ ਤੇਰਾ ਅੰਭੁਲਾ ਨਾਮੁ ਤੇਰੋ ਚੰਦਨੋ ਘਸਿ ਜਪੇ ਨਾਮ ਲੇ ਤੁਝਹਿ ਕਉ ਚਾਰੇ । ” 

- ਧਨਾ ਰਵਿ, ੩, ੧:੨ (694) 





240 


ਜੋ ਭੁਲਣ ਵਿਚ ਨਹੀਂ', ਜੋ ਕਦੀ ਭੁਲਦਾ ਨਹੀਂ 
“ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ । ” 
- ਸਿਰੀ ੧, ੧੨, ੮:੧ (61) 


ਹੋਰ ਰੂਪ: 


“ਹਮ ਭੁਲਹ ਤੁਮ ਸਦਾ ਅਭੁਲਾ ਹਮ ਪਤਿਤ ਤੁਮ ਪਤਿਤ ਉਧਰੀਆ। ” 
੍‌੍ ੍‌ - ਸਾਰ ੫, ੪੫, ੧:੧ (1213) 
ਅੰਭੂਲੂ - 
“ਅਅਭੂਲੁ ਨ ਭੁਲੈ ਲਿਖਿਓ ਨ ਚਲਾਵੈ ਮਤਾ ਨ ਕਰੈ ਪਚਾਸਾ। ” 
ਤਰ ੍‌੍ - ਸਾਰ ੫, ੩੮, ੧:੧ (1212) 


ਜਿਸ ਦੇ ਭੇਦ ਨ ਪਾਇਆ ਜਾ ਸਕੇ। 
“ਅਲਖ ਅਭੇਉ ਹਰਿ ਰਹਿਆ ਸਮਾਏ। ” 
- ਮਾਝ ੩, ੩੦, ੨੯੧ (127) 


(ਸੰ.) ਭੇਦ ਰਹਿਤ, ਫਰਕ ਤੋ” ਬਿਨਾਂ, ਜੋ ਭਿੰਨ ਨ ਹੋਵੇ, ਜਿਸਦੇ ਭੇਦ ਨਹੀ' ਲਭਦਾ । 
“ਜਹ ਅਛਲ ਅਛੇਦ ਅਭੇਦ ਸਮਾਇਆ। ”” 
- ਗਉਂ ੫. ਸੁਖ ੨੧, ੬:੧ (291) 


“ਸਤਿਗੁਰ ਤੁਠੈ ਪਾਈਐ ਪੂਰਨ ਅਲਖ ਅਭੇਵ। ” 

- ਸਿਰੀ ੫, ੧੦੦, ੧":੨ (53) 
ਹੋਰ ਰੂਪ: 
ਅਭੇਵਏ - 
“ਕਰਮ ਸੁਕਰਮ ਕਰਾਏ ਆਪੇ ਕੀਮਤਿ ਕਉਣ ਅਭੇਵਏ। ” 

- ਸੂਹੀ ੧, ਛੰਤ ੫, ੪:੪ (766) 
ਅਭੇਵਹੁ - 
“ਜੋ ਉਪਜੈ ਸੁ ਅਲਖ ਅਭੇਵਹੁ । ” 

- ਆਸਾ ੧, ੨੪, ੩੨ (356) 
ਅਭੇਵਾ - 
“ਅਗਮ ਅਗੋਚਰ ਅਲਖ ਅਭੇਵਾ । ” 

- ਮਾਝ ੫. ੧੩. ੧੧ (98) 
ਅਭੇਵਿਆ - 
“ਹਾਰ ਡੋਰ ਸੀਗਾਰ ਸਭਿ ਰਸ ਗੁਣ ਗਾਉ ਅਲਖ ਅਭੇਵਿਆ। ” 
- ਰਾਮ ੫, ਰੁਤੀ ੬:੪ (929) 

ਅਭੇਵੀਐ - 
“ਅਲਖ ਅਭੇਵੀਐ ਹਾਂ। ”” 

- ਆਸਾ ੫. ੧੫੯, ੨੧੨ (410) 
ਅਭੇਵੇ - 
“ਹਰਿ ਦਰੁ ਸੇਵੇ ਅਲਖ ਅਭੇਵੇ ਨਿਹਚਲੁ ਆਸਣੁ ਪਾਇਆ। ” 





241 


- ਸਿਰੀ ੫, ਛੰਤ ੨, ੩:੩ (79) 
ਅਭੇਵੈ - 
“ਬਿਨੁ ਗੁਰ ਅੰਤੁ ਨ ਪਾਇ ਅਭੇਵੈ । ”” 
- ਗਉ ੧, ੯, ੩:੨ (224) 


(ਸੰ.) (1) ਭੈ ਰਹਿਤ, ਨਿਡਰ, ਨਿਰਭਉ 
“ਭਉ ਭਜਿ ਜਾਇ ਅਭੈ ਹੋਇ ਰਹੀਐ । ”” 
- ਗਉਂ ਕਬ, ੯, ੧":੨ (325) 
(2) ਨਿਰਭੈਤਾ, ਨਿਡਰਤਾ 
“ਨਾਨਕ ਹਾਰਿ ਪਰਿਓ ਸਰਨਾਗਤਿ ਅਭੈ ਦਾਨੁ ਪ੍ਰਭ ਦੀਜੈ। ”” 
- ਜੈਤ ੯, ੨, ੩੧੨ (703) 


(ਸੰ.) (ਅੰ. ਉ-ਮ) ਮਾਂ, ਮਾਤਾ 
“ਅੰਮ ਅਬੇ ਥਾਵਹੁ ਮਿਠੜਾ। ?? 
- ਸਿਰੀ ੫, ੨੯, ੧:੩ (73) 


(1) (ਅ. ਅਮਰ) ਹੁਕਮ ਫੁਰਮਾਨ 
“ਅਸੰਖ ਅਮਰ ਕਰਿ ਜਾਹਿ ਜੋਰ। ? 
- ਜਪੁ ੧੮:੩ (4) 
“ਸਭਿ ਪਾਤਿਸਾਹੀਆਂ ਅਮਰ ਸਭਿ ਸਭਿ ਖੁਸੀਆ ਸਭਿ ਖਾਨ। ”” 
- ਸਾਰ ੪, ਵਾਰ ੯ਸ, ੧, ੨:੪ (1241) 


ਹੋਰ ਰੂਪ: 


ਅਮਰੁ - 
“ਸਚੁ ਪਾਤਿਸਾਹੀ ਅਮਰੁ ਸਚੁ ਸਚੇ ਸਚਾ ਥਾਨੁ । ” 
- ਸਿਰੀ ੫, ੮੩, ੪:੧ (48) 
ਅਮਰੈ - 
“ਬਿਨੁ ਅਮਰੈ ਕੈਸੇ ਰਾਜ ਮੰਡਿਤ। ”? 
- ਭੈਰ ੫, ੧੯, ੩੨ (1140) 
(2) (ਸੰ.) ਕਦੀ ਨ ਮਰਨ ਵਾਲਾ, ਨਾਸ਼ ਰਹਿਤ, ਮੌਤ ਰਹਿਤ, ਸਦੀਵ 
“ਅਮਰ ਪਦਾਰਥੁ ਨਾਨਕਾ ਮਨਿ ਮਾਨਿਐ ਸੁਖੁ ਹੋਇ। ? 
- ਮਾਝ ੧, ਵਾਰ ੧ਸ, ੧, ੧:੨ (137) 
“ਅਮਰ ਭਏ ਸਦ ਸਦ ਹੀ ਜੀਵਹਿ। ” 
- ਗਉਂ ੫. ਸੁਖ ੧੦, ੮:੬ (276) 
“ਅਜਰ ਗਹੁ ਜਾਰਿ ਲੈ ਅਮਰ ਗਹੁ ਮਾਰਿ ਲੈ ਭੁਾਤਿ ਤਜਿ ਛੋਡਿ ਤਉ ਅਪਿਉ 
ਪੀਜੈ। ? 
- ਮਾਰੂ ੧, ੯, ੨:੧ (991) 
ਹੋਰ ਰੂਪ: 
ਅਮਰੁ - 


“ਜੋ ਆਇਆ ਸੋ ਚਲਸੀ ਅਮਰੁ ਸੁ ਗੁਰੁ ਕਰਤਾਰੁ । ? 





ਅਮਰਤੁ 


242 


- ਸਿਰੀ ੧, ਅਸ ੬, ੨:੧ (63) 
(3) ਗੁਰੂ ਅਮਰਦਾਸ, (1479-1574) ਸਿੱਖਾਂ ਦੇ ਤੀਜੇ ਗੁਰੂ, ਹੋਰ ਵੇਖੋ 
“ਅਮਰਦਾਸ ” 
“ਹਥ ਤ ਪਰ ਸਕਯਥ ਹਥ ਲਗਹਿ ਗੁਰ ਅਮਰ ਪਯ । ”” 
- ਸਵ ੩, ੧੦, ੧੨ (1394) 
“ਗੁਰ ਅਮਰ ਗੁਰੂ ਸ੍ਰੀ ਸਤਿ ਕਲਿਜੁਗਿ ਰਾਖੀ ਪਤਿ ਅਘਨ ਦੇਖਤ ਗਤੁ ਚਰਨ ਕਵਲ 
ਜਾਸ। ”” 
- ਸਵ ੪, ਨਲ ੪:੪ (1399) 
ਹੋਰ ਰੂਪ: 
ਅਮਰਿ - 
“ਸਤਿਗੁਰੁ ਸੇਵਿ ਸੁਖੁ ਪਾਇਓ ਅਮਰਿ ਗੁਰਿ ਕੀਤਉ ਜੋਗੁ । ” 
੍‌੍ ਸਵ ੩, ੭:੪ (1393) 


ਅਮਰੁ - 
“ਨਾਨਕੁ ਤੂ ਲਹਣਾ ਤੂਹੈ ਗੁਰੁ ਅਮਰੁ ਤੂ ਵੀਚਾਰਿਆ। ” 

- ਰਾਮ ਸਬ, ਵਾਰ ੭:੮ (968) 
“ਸਚੁ ਸਚਾ ਸਤਿਗੁਰੁ ਅਮਰੁ ਹੈ ਜਿਸੁ ਅੰਦਰਿ ਹਰਿ ਉਰਿ ਧਾਰਿਆ। ?” 

- ਗਉ ੪, ਵਾਰ ੧੭:੨ (310) 
(ਸੰਖਿਆ ਇਥੇ ਵੀ ਅਰਥ ਗੁਰੂ ਅਮਰਦਾਸ ਕਰਦੀ ਹੈ) 


ਅਮਰਕੁ ---- (ਸੰ.) ਦਿਵਯ, ਸੁਤੈ ਪ੍ਰਕਾਸ਼ (ਨਿਰੁਕਤ), ਅਮਰ ਕਰਨ ਵਾਲਾ (ਸ਼ਬਦਾਰਥ, ਦਰਪਣ) 


ਨਾ ਮਰਨ ਵਾਲਾ (ਮਹਾਨ ਕੋਸ਼) 
“ਸੋ ਦੀਪਕੁ ਅਮਰਕੁ ਸੰਸਾਰਿ। ? 
- ਰਾਮ ਕਬ, ੯, ੩੩ (971) 
ਅਟੱਲ, ਅਮਰ 
“ਅਮਰਦਾਸਿ ਅਮਰਤੁ ਛੜ ਗੁਰ ਰਾਮਹਿ ਦੀਅਉ। ” 
- ਸਵ ੫, ਮਥੁ ੧:੪ (1408) 


ਅਮਰਦਾਸ --- ਸਿੱਖਾਂ ਦੇ ਤੀਜੇ ਗੁਰੂ ਜੀਵਨ ਕਾਲ: 1479-1574., ਪਿਤਾ ਦਾ ਨਾਂ: ਭਾਈ ਤੇਜ ਭਾਨ, 


ਜਨਮ ਸਥਾਨ: ਬਾਸਰਕੇ (ਜ਼ਿਲ੍ਹਾ ਅੰਮ੍ਰਿਤਸਰ), 1540 ਵਿਚ ਗੁਰੂ ਅੰਗਦ ਦੇਵ ਨਾਲ 
ਖਡੂਰ ਸਾਹਿਬ ਵਿਚ ਸੰਪਰਕ, 1552 ਵਿਚ ਗੁਰਗਦੀ ਸੰਭਾਲੀ। _ਲੰਗਰ ਦੀ ਪ੍ਰਥਾ ਨੂੰ 
ਪਕਿਆਂ ਕੀਤਾ, ਪ੍ਰਚਾਰ ਹਿਤ 22 ਮੰਜੀਆਂ ਸਥਾਪਿਤ ਕੀਤੀਆਂ, ਗੋਇੰਦਵਾਲ ਬਾਵਲੀ 
ਸਾਹਿਬ ਦੀ ਸਥਾਪਨਾ, ਸਮਾਜ ਸੁਧਾਰ ਦੇ ਖੇਤਰ ਵਿਚ ਸਤੀ ਦੇ ਰਿਵਾਜ ਦੀ ਨਿਖੇਧੀ, 
ਨਸ਼ਿਆਂ ਦੇ ਸੇਵਨ ਦਾ ਤ੍ਰਿਸਕਾਰ, ਜਾਤਪਾਤ ਤੇ ਕਰਮਕਾਂਡ ਦਾ ਖੰਡਨ, ਬਾਬਾ ਮੋਹਨ 
ਜੀ ਤੇ ਬਾਬਾ ਮੋਹਰੀ ਜੀ ਆਪਦੇ ਦੋ ਸਪੁੱਤਰ ਤੇ ਬੀਬੀ ਦਾਸੀ ਜੀ ਤੇ ਬੀਬੀ ਭਾਨੀ ਜੀ 
ਦੋ ਸਪੁੱਤਰੀਆਂ ਸਨ। ਆਪ ਜੀ ਦੀ ਗੁਰੂ ਗ੍ਰੰਥ ਵਿਚ ਰਚਨਾ 870 ਸਬਦ ਸ਼ਲੋਕਾਂ ਦੀ 
ਹੈ। 
“ਕਵਿ ਜਨ ਕਲ ਸਬੁਧੀ ਕੀਰਤਿ ਜਨ ਅਮਰਦਾਸ ਬਿਸੂਰੀਯਾ। ”” 

- ਸਵ ੩, ੧:੪ (1393) 
“ਸੋਈ ਨਾਮੁ ਅਛਲੂ ਭਗਤਹ ਭਵ ਤਾਰਣੁ ਅਮਰਦਾਸ ਗੁਰ ਕਉ ਫੁਰਿਆ। ”? 





243 


- ਸਵ ੩, ੧੮ (1393) 
ਹੋਰ ਰੂਪ: 
ਅਮਰਦਾਸਿ - 
“ਜਾਲਪਾ ਪਦਾਰਥ ਇਤੜੇ ਗੁਰ ਅਮਰਦਾਸਿ ਡਿਠੈ ਮਿਲਹਿ। ”” 
- ਸਵ ੩, ੧੪:੬ (1395) 
ਅਮਰਦਾਸੁ - 
“ਸਕਯਥੁ ਸੁ ਹੀਉ ਜਿਤੁ ਹੀਅ ਬਸੈ ਗੁਰ ਅਮਰਦਾਸੁ ਨਿਜ ਜਗਤ ਪਿਤ। ”? 
- ਸਵ ੩, ੧੦:੬ (1394) 
ਅਮਰਪਦੁ --- ਮੋਖ, ਮੁਕਤੀ, ਅਬਿਨਾਸੀ ਪਦਵੀ 
“ਹਰਿ ਹਰਿ ਨਾਮੁ ਅਮਰਪਦੁ ਪਾਇਆ ਹਰਿ ਨਾਮਿ ਸਮਾਵੈ ਸੋਈ। ” 
- ਆਸਾ ੪, ਛੰਤ ੧੩, ੪:੪ (447) 
ਹੋਰ ਰੂਪ: 
ਅਮਰਾਪਦ - 
“ਜਿਉ ਅੰਬਰੀਕਿ ਅਮਰਾਪਦ ਪਾਏ ਸਤਿਗੁਰ ਮੁਖ ਬਚਨ ਧਿਆਵੈਗੋ । ” 
- ਕਾਨ ੪, ਅਸ ੬, ੨੧੨ (1311) 


ਅਮਰਾਪਦੁ - 
“ਅਮਰ ਭਏ ਅਮਰਾਪਦੁ ਪਾਇਆ। ” 


- ਗਉਂ ੫. ਸੁਖ ੨੨, ੮:੯ (293) 


ਨਾਸ਼ਰਹਿਤ ਸਥਾਨ, ਸਚਖੰਡ 
“ਅਮਰਾਪੁਰ ਬਾਸਾ ਕਰਹੁ ਹਰਿ ਗਇਆ ਬਹੋਰੈ ਬਿਤ। ” 
- ਸਲੋ ਕਬ, ੧੬੩:੨ (1373) 
ਹੋਰ ਰੂਪ: 
ਅਮਰਾਪੁਰਿ - 
“ਸਚਾ ਅਮਰੁ ਸਚੇ ਅਮਰਾਪੁਰਿ ਸੋ ਸਚੁ ਮਿਲੈ ਵਡਾਈ ਹੇ । ” 
- ਮਾਰੂ ੧, ਸੋਲਾ ੩, ੭:੩ (1022) 
ਅਮਰਾਪੁਰੀ - 
“ਅਕਥ ਕਥਾ ਅਮਰਾਪੁਰੀ ਜਿਸੁ ਦੇਇ ਸੁ ਪਾਂਵੈ । ”” 
- ਸਵ ੪, ਕਲ ੧੩:੩ (1398) 
ਅਪੜਿਆ, ਪਹੁੰਚਿਆ 
“ਕਿਸੁ ਜਾਤ ਤੇ ਕਿਹ ਪਦਹਿ ਅਮਰਿਓ ਰਾਮ ਭਗਤਿ ਬਿਸੇਖ। ” 
- ਕੇਦਾ ਰਵਿ, ੧, ੧":੩ (1124) 
ਇਕ ਵਿਸ਼ਨੂ ਭਗਤ ਸੂਰਜਵੰਸ਼ੀ ਰਾਜਾ, ਵੇਖੋ “ਅੰਬਰੀਕ” 
“ਅੰਮਰੀਕਿ ਪੁਹਲਾਦਿ ਸਰਣਿ ਗੋਬਿੰਦ ਗਤਿ ਪਾਈ। ”? 
- ਸਵ ੩, ੧੩:੪ (1394) 
(1) ਹੁਕਮ, ਵੇਖੋ “ਅਮਰ? (1) 
(2) ਅਬਿਨਾਸ਼ੀ, ਵੇਖੋ “ਅਮਰ? (2) 





244 


(3) ਗੁਰੂ ਅਮਰਦਾਸ, ਸਿਖਾਂ ਦੇ ਤੀਜੇ ਗੁਰੂ, ਵੇਖੋ “ਅਮਰ” (3) 
(4) ਰਾਜ 
“ਹਰਿ ਇਕਸੈ ਦਾ ਹੈ ਅਮਰੁ ਇਕੋ ਹਰਿ ਚਿਤਿ ਧਰਿ। ” 
- ਸਿਰੀ ੪, ਵਾਰ ੧੨ (83) 
“ਸਚਾ ਤੇਰਾ ਅਮਰੁ ਸਚਾ ਦੀਬਾਣੁ । ” 
- ਆਸਾ ੧, ਵਾਰ ੨ਸ, ੧, ੧:੪ (463) 
(5) ਅਮਿੱਟ, ਅਟੱਲ 
“ਜੋ ਤੁਧੁ ਭਾਵੈ ਸੋ ਭਲਾ ਪਿਆਰੇ ਤੇਰੀ ਅਮਰੁ ਰਜਾਇ। ”? 
- ਆਸਾਂ ੫, ਬਿਰ ੨, ੭੧ (432) 


(1) ਅ (ਅਮਲ) ਕੰਮ 
“ਅਵਰਿ ਦਿਵਾਜੇ ਦੁਨੀ ਦੇ ਝੂਠੇ ਅਮਲ ਕਰੇਹੁ । ” 
- ਮਾਝ ੧, ਵਾਰ ੬ਸ, ੧, ੧:੪ (140) 
ਹੋਰ ਰੂਪ: 
ਅਮਲੂ - 
“ਅਮਲੁ ਕਰਿ ਧਰਤੀ ਬੀਜੁ ਸਬਦੋ ਕਰਿ ਸਚ ਕੀ ਆਬ ਨਿਤ ਦੇਹਿ ਪਾਣੀ। ” 
- ਸਿਰੀ ੧, ੨੭, ੧੧ (24) 
(2) (ਸੰ.) ਮਲ ਰਹਿਤ, ਨਿਰਮਲ 
“ਅਮਲ ਨ ਮਲ ਨ ਛਾਹ ਨਹੀ ਧੁਪ। ”” 
੍‌ - ਗਉ ਕਬ, ਥਿਤੀ ੧੧:੪ (344) 
ਹੋਰ ਰੂਪ: 
ਅਮਲੂ - 
“ਅਜੋਨੀਉ ਭਲ੍ਹ ਅਮਲੁ ਸਤਿਗੁਰ ਸੰਗਿ ਨਿਵਾਸੁ । ”” 
- ਸਵ ੪, ਕਲ ੧੦:੩ (1398) 
(“ਨਿਰੁਕਤ” ਇਸ ਦਾ ਅਰਥ “ਗੁਰੂ ਅਮਰਦਾਸ” ਕਰਦੇ ਹਨ। ) 
(3) (ਫਾ. ਮੂਲ) ਨਸ਼ਾ 
“ਜਨ ਨਾਨਕ ਹਰਿ ਅਮਲ ਹਰਿ ਲਾਏ ਹਰਿ ਮੇਲਹੁ ਅਨਦ ਭਲੇ। ” 
- ਨਟ ੪, ੨. ੪੧੨ (976) 


ਹੋਰ ਰੂਪ: 


ਅਮਲਨ - 
ਵਾ ਸਿਉ ਅਮਲੀ ਲਪਟਾਇਓ ਭੂਮਨ ਭੂਮਿ ਪਿਆਰੀ। ”” 
ਵਟ ਵ - ਸੋਰ ੫, ੧੬, ੨:੧ (613) 
ਅਮਲਿ - 
“ਬਿਨੁ ਨਾਂਵੈ ਮਰਿ ਜਾਈਐ ਮੇਰੇ ਠਾਕੁਰ ਜਿਉ ਅਮਲੀ ਅਮਲਿ ਲੁਭਾਨਾ। ”” 
- ਜੈਤ ੪, ੩, ੨੨ (697) 


- ਬਸੰ ੫, ੨, ੧:੩ (1180) 





245 


ਅਮਲੈ - 
“ਜਿਉ ਬਿਨੁ ਅਮਲੈ ਅਮਲੀ ਮਰਿ ਜਾਈ ਹੈ ਤਿਵੁ ਹਰਿ ਬਿਨੁ ਹਮ ਮਰਿ ਜਾਤੀ। ? 
- ਧਨਾ ੪, ੫, ੧":੨ (668) 


4 


“ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ। ”” 
- ਆਸਾ ੫. ੧੧੪, ੪੧੨ (399) 


(1) ਨਸ਼ਾ, ਵੇਖੋ “ਅਮਲ” (3) 
(2) ਕੰਮ, ਵੇਖੋ “ਅਮਲ? (1) 
(3) (ਅ. ਅਮਲ) ਰਾਜ, ਹਕੂਮਤ 
“ਨੀਲ ਬਸਤ੍ਰ ਲੇ ਕਪੜੇ ਪਹਿਰੇ ਤੁਰਕ ਪਠਾਣੀ ਅਮਲੂ ਕੀਆ। ” 
- ਆਸਾ ੧, ਵਾਰ ੧੩ਸ, ੧, ੨:੧੦ (470) 
(4) ਨੌਕਰੀ/ਮੁਲਾਜ਼ਮਤ ਦਾ ਸਮਾਂ; ਕਾਰਜ ਖੇਤਰ (ਨਿਰੁਕਤ) 
“ਅਮਲ ਸਿਰਾਨੋ ਲੇਖਾ ਦੇਨਾ। ? 
- ਸੂਹੀ ਕਬ, ੩, ੧:੧ (792) 
(5) ਮਲ ਰਹਿਤ, ਵੇਖੋ “ਅਮੁਲ” (2) 
“ਆ ਜੋਨੀਉ ਭਲੂ ਅਮਲੂ ਸਤਿਗੁਰ ਸੰਗਿ ਨਿਵਾਸੁ। ?” 
- ਸਵ ੪, ਕਲ ੧੦:੩ (1398) 
(ਮਹਾਨਕੋਸ਼ ਇਥੇ “ਅਮਲੁ” ਦੇ ਅਰਥ “ਅਮਰ? ਕਰਦਾ ਹੈ) 
ਅੰਮੜੀਆਸੁ -- ਪੁਜ ਗਈ ਹਾਂ 
“ਰਾਹੁ ਦਸਾਈ ਨ ਜੁਲਾਂ ਆਖਾਂ ਅੰਮੜੀਆਸੁ। ”? 
- ਵਡ ੧, ੨, ੩:੧ (557) 
(ਸੰ.) ਹੇ ਅਨੰਤ, ਅਮਾਪ, ਅਮਿੱਤ 
“ਅਗਿਆਨ ਬਿਨਾਸਨ ਤਮਹਰਣ ਊਚੇ ਅਗਮ ਅਮਾਉ। ”” 
- ਮਾਝ ੫, ਦਿਨ ੪:੭ (137) 
(1) (ਅ. ਅਮਾਨਤ) ਅਮਾਨਤ, ਹਿਫਾਜ਼ਤ ਵਿਚ ਰਖੀ ਹੋਈ ਚੀਜ਼ 
“ਪਰਾਈ ਅਮਾਣ ਕਿਉ ਰਖੀਐ ਦਿਤੀ ਹੀ ਸੁਖੁ ਹੋਇ। ? 
- ਸਾਰ ੪, ਵਾਰ ੩੨ਸ, ੩, ੧:੧ (1249) 


ਹੋਰ ਰੂਪ: 
ਅਮਾਨ - 
“ਅਪੁਨੀ ਅਮਾਨ ਕਛੁ ਬਹੁਰਿ ਸਾਹੁ ਲੇਇ। ” 


- ਗਉਂ ੫. ਸੁਖ ੫, ੨:੩ (268) 


-<<੮ (ਅਮਾਨਤ, ਅਣਵਰਤੀ) 
“ਬੈਰੀ ਕਾਰਣਿ ਪਾਪ ਕਰਤਾ ਬਸਤੁ ਰਹੀ ਅਮਾਨਾ। ” 
- ਆਸਾ ੫. ੧੨੭, ੩੯੧ (403) 
(2) (ਅ. ਅਮਾਨ) ਸੁਰਖਿਅਤ, ਸਲਾਮਤ 
“ਸੇਈ ਰਹੇ ਅਮਾਣ ਜਿਨਾ ਸਤਿਗੁਰੁ ਭੇਟਿਆ। ” 





246 


- ਮਾਰੂ ੫, ਵਾਰ ਦਸ, ੫, ੩:੨ (1097) 


(1) ਅਮਾਨਤ, ਵੇਖੋ “ਅਮਾਣ” (1) 
(2) ਅਪਮਾਨ 
“ਨੀਚ ਊਚ ਨਹੀ ਮਾਨ ਅਮਾਨ। ”” 
- ਗਉ ਕਬ, ਥਿਤੀ ੧੪:੩ (344) 


ਅਮਾਰਗਿ --- (ਸ.) ਕੁਰਾਹੇ, ਪੁਠੇ ਰਾਹ 
“ਮਾਰਗੁ ਛੋਡਿ ਅਮਾਰਗਿ ਪਾਇ। ”? 
- ਭੈਰ ਨਾਮ, ੮, ੨੨ (1165) 


ਅੰਮਾਲੀ ---= ਹੇ ਮਾਂ (ਨਿਰੁਕਤ), ਅਮਮਾਲੀ-ਹੇ ਸਖੀ (ਸ਼ਬਦਾਰਥ, ਸੰਥਿਆ) 
“ਅੰਮਾਲੀ ਹਉ ਖਰੀ ਸੁਚਜੀ ਤੈ ਸਹ ਏਕਿ ਨ ਭਾਵਾ। ? 
- ਵਡ ੧, ੩, ੧੧੦ (558) 
(ਮਹਾਨ ਕੋਸ਼! ਇਥੇ “ਅੰਮਾਲੀ” ਦੇ ਅਰਥ “ਕਰਮਾਂ ਕਰਕੇ” ਕਰਦਾ ਹੈ।) 
““ਜਿਚਰੁ ਦੂਜਾ ਭਰਮੁ ਸਾ ਅੰਮਾਲੀ ਤਿਚਰੁ ਮੈ ਜਾਣਿਆ ਪ੍ਰਭੁ ਦੂਰੇ। ” 
- ਵਡ ੫. ੯, ੫:੧ (564) 


ਅਮਾਵਸ ---- (ਸੰ.) ਮਸਿਆ, ਹਨ੍ਹੇਰੀ ਰਾਤ 


“ਚਉਦਸ ਅਮਾਵਸ ਰਚਿ ਰਚਿ ਮਾਂਗਹਿ ਕਰ ਦੀਪਕੁ ਲੈ ਕੂਪਿ ਪਰਹਿ। ” 
- ਰਾਮ ਕਬ, ੫, ੨੨ (970) 


ਹੋਰ ਰੂਪ: 


ਅੰਮਾਵਸ - 
“ਅੰਮਾਵਸ ਮਹਿ ਆਸ ਨਿਵਾਰਹੁ । ? 

- ਗਉ ਕਬ, ਥਿਤੀ ੧:੧ (343) 
ਅਮਾਵਸਿਆਂ - 

- ਬਿਲਾ ੧, ਥਿਤੀ ੧੯:੧ (840) 

--- ਅਸੀਮ, ਅਣਗਿਣਤ 
“ਮੰਵੁ ਕੁਚਜੀ ਅੰਮਾਵਣਿ ਡੋਸੜੇ ਹਉ ਕਿਉ ਸਹੁ ਰਾਵਣਿ ਜਾਉ ਜੀਉ। ” 
- ਸੂਹੀ ੧, ਕੁਚ ੧੧ (762) 


2 


ਅੰਮ੍ਰਿਤ 
“ਹਰਿ ਅਮਿਉ ਰਸਾਇਣੁ ਪੀਵੀਐ। ” 
-ਮਾਝ ੫. ਅਸ ੩੮, ੪੧ (132) 


“ਅਮਿਅ ਸਰੋਵਰੋ ਪੀਉ ਹਰਿ ਹਰਿ ਨਾਮਾ ਰਾਮ।”? 
- ਬਿਹਾ ੫, ਛੰਤ ੬, ੩:੧ (546) 
2. ਦ੍ਰਿਸ਼ਟ, ਮਿਹਰ ਦੀ ਦ੍ਰਿਸ਼ਟੀ 
“ਅਮਿਅ ਦ੍ਰਿਸਟਿ ਸੁਭ ਕਰੈ ਹਰੈ ਅਘ ਪਾਪ ਸਕਲ ਮਲ। ”? 
- ਸਵ ੨, ੧੦:੧ (1392) 





247 


ਅਮਿਤਾ ---- (ਸੰ.) ਅਸੀਮ, ਬੇਹਦ, ਬੇਅੰਤ 
“ਨਾਨਕ ਲੜਿ ਲਾਇ ਉਧਾਰਿਅਨੁ ਦਯੁ ਸੇਵਿ ਅਮਿਤਾ। ” 
- ਗਉਂ_੫. ਵਾਰ ੧੯: ੫ (323) 
ਹੋਰ ਰੂਪ: 
ਅਮਿਤਿ - 
“ਤਾ ਕੀ ਗਤਿ ਕਹੀ ਨ ਜਾਈ ਅਮਿਤਿ ਵਡਿਆਈ 
ਮੇਰਾ ਗੋਵਿੰਦੁ ਅਲਖ ਅਪਾਰ ਜੀਉ। ” 
- ਆਸਾ ੪, ਛੰਤ ੧੪, ੧੨ (448) 
ਅਮਿਤਿਆ- 
“ਕਰਦਾ ਪਾਪ ਅਮਿਤਿਆ ਨਿਤ ਵਿਸੋ ਚਖੇ ।” 
- ਗਉਂ ੪, ਵਾਰ ੨੮:੨ (315) 
ਅਮਿਤੋ- 
“ਜਾ ਕਾ ਅਸਥਲੁ ਤੋਲੁ ਅਮਿਤੋ । ”” 
-ਗਾਥਾ ੫, ੧੩:੩ (1361) 


- ਗਉ ਕਬ ੧੪, ੨:੧ (326) 


(ਸੰ.) ਜਿਸ ਦਾ ਮੁਲ ਨਾ ਪਾਇਆ ਜਾ ਸਕੇ, ਅਮੋਲਕ 
ਅਮੁਲ ਗੁਣ ਅਮੁਲ ਵਾਪਾਰ। '' 
- ਜਪੁ ੨੬੯੧ (5) 
ਹੋਰ ਰੂਪ: 
ਅਮੁਲਉ - 
“ਰਤਨ ਨਾਮੁ ਅਪਾਰੁ ਕੀਮ ਨਹੁ ਪੰਵੈ ਅਮੁਲਉ । ”? 
- ਸਮੁ ੫, ੭੪ (1386) 
ਅਮੁਲਏ - 
“ਜੈ ਜੈ ਕਾਰੁ ਕਰਹਿ ਤੁਧੁ ਭਾਵਹਿ ਗੁਰ ਕੈ ਸਬਦਿ ਅਮੁਲਏ । ”” 
- ਸੂਹੀ ੧, ਛੰਤ ੫, ੯:੪ (767) 


ਅਮੁਲਕੁ - 
ਹਰਿ ਆਪ ਅਮੁਲਕੁ ਹੈ ਮੁਲਿ ਨ ਪਾਇਆ ਜਾਇ। ”” 
- ਰਾਮ ੩, ਅਨੰ ੩੦:੧ (921) 


ਅਮੁਲਾ - 
- ਗਉ ੫. ਸੁਖ ੪, ੨੪ (267) 
ਅਮੁਲਿਆ - 
“ਸੁੰਦਰੁ ਸੁਘਰੁ ਸੁਜਾਣੁ ਬੇਤਾ ਗੁਣ ਗੋਵਿੰਦ ਅਮੁਲਿਆ। ” 
- ਰਾਮ ੫ ਰੁਤੀ ੨:੪ (928) 
ਅਮੁਲੁ - 





2468 


“ਨਾਮੁ ਪਦਾਰਥੁ ਅਮੁਲੁ ਸਾ ਗੁਰਮੁਖਿ ਪਾਵੈ ਕੋਈ। ” 
- ਆਸਾ ੩, ਅਸ ੨੮, ੪੨ (425) 


ਅਮੁਲੈ - 
“ਹੋਵੈ ਸੁ ਤ੍ਰਿਪਤਿ ਸੰਤੋਖਿ ਅਮੁਲੈ। ”” 


- ਰਾਮ ੧, ੫, ੨੨ (877) 


- ਜਪੁ ੧, ੨੬੨੯ (5) 
ਅਮੁਲੁ - 
“ਮੋਲਿ ਅਮੁਲੁ ਨਾ ਪਾਈਐ ਵਣਜਿ ਨ ਲੀਜੈ ਹਾਟਿ।” 
- ਮਾਰੂ ੩, ਵਾਰ ੧ਸ, ੧, ੧:੪ (1087) 
ਅਮੁਲੀਕ ---- ਅਮੋਲਕ, ਜਿਸ ਦੀ ਕੀਮਤ ਨਾ ਪਾਈ ਜਾ ਸਕੇ 
“ਅਮੁਲੀਕ ਲਾਲ ਏਹਿ ਰਤਨ। ” 
- ਗਉਂ ੫. ਸੁਖ ੨੪, ੩:੨ (295) 


“ਨਾਨਕ ਆਪਿ ਅਮੇਉ ਹੈ ਗੁਰ ਕਿਰਪਾ ਤੇ ਰਹਿਆ ਸਮਾਇ। ”” 
- ਬਿਹਾ ੪, ਵਾਰ ੧੮ਸ, ੩, ੧:੫ (555) 


(ਸੰ.) ਮੈਲੇ, ਅਪਵਿਤਰ, ਗੰਦੇ 
“ਜੋਰਾ ਦਾ ਆਖਿਆ ਪੁਰਖ ਕਮਾਵਦੇ ਸੇ ਅਪਵਿਤ ਅਮੇਧ ਖਲਾ। ”” 
- ਗਉਂ ੪, ਵਾਰ ੯ਸ, ੪, ੨:੪ (304) 


(ਸੰ.) ਸਫਲ, ਅਚੂਕ, ਜੋ ਮੋਘ (ਅਸਫਲ) ਨਾ ਹੋਵੇ 
“ਅਮੋਘ ਦਰਸਨ ਬੇਅੰਤ ਅਪਾਰਾ। ”” 

੧੩, ੪:੧ (98) 
(ਇਹ ਹਮੇਸ਼ਾਂ “ਦਰਸ਼ਨ” ਨਾਲ ਹੀ ਆਇਆ ਹੈ) 


1. ਅਮੋਲਕ, ਜਿਸ ਦਾ ਮੁਲ ਨਾ ਪਾਇਆ ਜਾ ਸਕੇ 
“ਅਮੋਲ ਰਤਨੁ ਸਾਚੁ ਦਿਖਲਾਇਆ। ” 
- ਗਉ ੫. ੫, ੪੨ (181) 


- ਮਾਝ ੫. ਅਸ ੩੭, ੮੧ (132) 


“ਕੀਮਤਿ ਕਿਨੈ ਨ ਪਾਈਐ ਰਿਦ ਮਾਣਕ ਮੋਲਿ ਅਮੋਲਿ। ” 

- ਸਿਰੀ ੧, ੨੧, ੧:੩ (22) 
ਅਮੋਲੀ - 
“ਹਰਿ ਗੁਣ ਗਾਵਤ ਰਸਨ ਅਮੋਲੀ। ”? 

- ਗਉਂ ੫, ੮੪, ੩:੪ (180) 





ਅਮੋਲਈ ---- 


ਦਯ 


ਅਮੋਲਕ ---- 


249 


ਅਮੋਲੂ - 
“ਸਾਈ ਨਾਮੁ ਅਮੋਲੁ ਕੀਮ ਨ ਕੋਈ ਜਾਣਦੋ। 


- ਸਿਰੀ ੫, ਛੰਤ ੩, ੫:੧ (81) 


- ਮਾਝ ੫. ੧੬, ੨੧ (99) 


“ਗਹਿਰ ਗਭੀਰੁ ਅਥਾਹੁ ਤੁ ਗੁਣ ਗਿਆਨ ਅਮੋਲੈ। ”” 
੍‌੍ - ਮਾਰੂ ੫, ਵਾਰ ੨੩:੬ (1102) 
ਅਮੋਲੋ - 
“ਮੋਲਿ ਅਮੋਲੋ ਸਚ ਘਰਿ ਢੋਲੋ ਪ੍ਰਭ ਭਾਵੈ ਤਾ ਮੁੰਧ ਭਲੀ। ”” 
- ਅਸਾਂ ੧, ਛੰਤ ੧, ੩:੩ (436) 
2. ਬਿਨਾਂ ਮੁਲ ਦੇ, ਬਿਨਾਂ ਦਮਾਂ ਦੇ 
“ਅਮੋਲ ਦਾਸੁ ਕਰਿ ਲੀਨੋ ਅਪਨਾ। ”” 
- ਗਉ ਕਬ, ੪੦, ੧:੪ (331) 
“ਚਰਣ ਬੰਦਨਾ ਅਮੋਲ ਦਾਸਰੋ ਦੇਉ ਸਾਧਸੰਗਤਿ ਅਰਦਾਗਿਓ। ”” 
- ਸਾਰ ੫. ੫. ੩੧ (1204) 
ਹੋਰ ਰੂਪ: 
ਅਮੋਲੀ - 
“ਜਬ ਹਮ ਹਰਿ ਸੇਤੀ ਮਨੁ ਮਾਨਿਆ ਕਰਿ ਦੀਨੋ ਜਗਤੁ ਸਭ ਗੋਲ ਅਮੋਲੀ। ”? 
- ਗਉ ੪, ੫੩, ੧":੨ (168) 


ਅਮੋਲਕ, ਜਿਸਦੀ ਕੀਮਤ ਨ ਪਾਈ ਜਾ ਸਕੇ 
“ਤੇਰਾ ਦਰਸੁ ਅਪਾਰੁ ਨਾਮੁ ਅਮੋਲਈ ਜੀਉ।” 
- ਧਨਾ ੫, ਛੰਤ ੧, ੪:੧ (691) 


ਜਿਸ ਦੀ ਕੀਮਤ ਨਾ ਪਾਈ ਜਾ ਸਕੇ, ਅਮੁਲ 
“ਗੁਣ ਅਮੋਲਕ ਪਾਏ ਨਾ ਜਾਹਿ। ” 
- ਆਸਾ ੩. ੪੧, ੩੧ (361) 
ਹੋਰ ਰੂਪ: 
ਅਮੋਲਕਾ - 
“ਨਾਨਕ ਲਾਲੁ ਅਮੋਲਕਾ ਗੁਰਮੁਖਿ ਖੋਜਿ ਲਹੰਨਿ। ” 
- ਸਲੋ ੩, ੩੦੪ (1416) 


੫ 


ਅਮੋਲਕੁ - 
“ਨਾਮੁ ਅਮੋਲਕੁ ਰਤਨੁ ਹੈ ਪੂਰੇ ਸਤਿਗੁਰ ਪਾਸਿ। ” 
- ਸਿਰੀ ੪, ੬੬, ੨੧ (40) 


੫ 


ਅਮੋਲਕ 
“ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ । ? 
- ਸਲੋ ਫਰ, ੧੨੯੦੨ (1384) 





250 


1. ਰਾਤ ਦਾ ਪਿਛਲਾ, ਪਹਿਰ, ਉਹ ਸਮਾਂ ਜੋ ਅੰਮ੍ਰਿਤ ਵਰਗਾ ਰਸਦਾਇਕ ਤੇ ਅਮਰ 
ਪਦਵੀ ਵਲ ਲੈ ਜਾਣ ਲਈ ਉਪਯੋਗੀ ਹੁੰਦਾ ਹੈ। 
“ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ । ” 
- ਜਪੁ ੧, ੪੧੫ (2) 
“ਬਾਬੀਹਾ ਅੰਮ੍ਰਿਤ ਵੇਲੈ ਬੋਲਿਆ ਤਾਂ ਦਰਿ ਸੁਣੀ ਪੁਕਾਰ। ? 
- ਮਲਾ ੧, ਵਾਰ ੧੬ਸ, ੩, ੧੧ (1285) 
“ਹਰਿ ਧਨੁ ਅੰਮ੍ਰਿਤ ਵੇਲੈ ਵਤੈ ਕਾ ਬੀਜਿਆ ਭਗਤ ਖਾਇ ਖਰਚਿ ਰਹੇ ਨਿਖੁਟੈ 
ਨਾਹੀ। ” 
- ਸੂਹੀ ੪, ੧੦, ੩੨ (734) 
2. ਰਸਦਾਇਕ ਭੋਜਨ 
“ਤੀਹ ਅੰਮ੍ਰਿਤ ਭਾਉ ਏਕੁ ਜਾ ਕਉ ਨਦਰਿ ਕਰੇਇ। ”” 
- ਸਿਰੀ ੧, ੭, ੧੩ (16) 
“ਜਿਹ ਪੁਸਾਦਿ ਛਤੀਹ ਅੰਮ੍ਰਿਤ ਖਾਹਿ। ”” 
- ਗਉ ੫. ਸੁਖ ੬, ੧:੧ (269) 
“ਜਿਹ ਮੁਖਿ ਪਾਚਉ ਅੰਮ੍ਰਿਤ ਖਾਏ। ” 
- ਗਉ ਕਬ, ੩੨, ੧:੧ (329) 
(ਇਹ ਪੰਜ ਅੰਮ੍ਰਿਤ ਹਨ - ਦੁੱਧ ਦਹੀ, ਘਿਉ, ਖੰਡ, ਮਾਖਿਉ) 
ਹੋਰ ਰੂਪ: 
ਅੰਮ੍ਰਿਤ - 
“ਗੁਰ ਕੈ ਬਚਨਿ ਰਸਨਾ ਅੰਮ੍ਰਿਤੁ ਰਵੈ । ”” 
- ਗਉ ੫, ੧੪, ੩:੪ (177) 
3. ਅਮਰ ਕਰ ਦੇਣ ਵਾਲਾ/ਵਾਲੀ ਰਸਦਾਇਕ ਵਸਤੂ 
“ਕਰਿ ਕਿਰਪਾ ਪਭ ਆਪਣੀ ਜਪੀਐ ਅੰਮ੍ਰਿਤ ਨਾਮੁ । ” 
- ਸਿਰੀ ੫, ੮੨, ੧:੨ (46) 
“ਬਿਨੁ ਗੁਰ ਮਹਲੂ ਨ ਜਾਪਈ ਨਾ ਅੰਮ੍ਰਿਤ ਫਲ ਪਾਹਿ। ”? 
- ਸਿਰੀ ੩, ਅਸ ੨੦, ੨:੩ (66) 
“ਗੁਰਮੁਖਿ ਅੰਮਿ੍‌ਤ ਬਾਣੀ ਬੋਲਹਿ ਸਭ ਆਤਮ ਰਾਮੁ ਪਛਾਣੀ। ”? 
- ਸਿਰੀ ੩, ੨੪, ੬:੧ (69) 
“ਅੰਮ੍ਰਿਤ ਬਾਣੀ ਹਰਿ ਹਰਿ ਤੇਰੀ। ? 
-ਮਾਝ ੫. ੩੦, ੧੧ (103) 
“ਅੰਮ੍ਰਿਤ ਦ੍ਰਿਸਟਿ ਸੰਚਿ ਜੀਵਾਏ। ” 
- ਗਉਂ ੫, ੧੨੭, ੧:੨ (191) 


ਹੋਰ ਰੂਪ: 
ਅੰਮ੍ਰਿਤੁ - 
“ਨਾਮੁ ਰਿਦੈ ਅੰਮਿ੍‌ਤੁ ਮੁਖਿ ਨਾਮੁ। ? 


- ਗਉਂ ੧, ੬, ੧":੧ (152) 
4. ਮਖਨ, ਵੇਖੋ “ਅੰਮ੍ਰਿਤ” (8) 


ਆ 


5. ਦੁੱਧ 





251 


“ਸੋਇਨ ਕਟੋਰੀ ਅੰਮ੍ਰਿਤ ਭਰੀ। ? 
- ਭੈਰ ਨਾਮ, ੩, ੨:੧ (1163) 
ਹੋਰ ਰੂਪ: 
ਅੰਮ੍ਰਿਤੁ - 
“ਪਸੁ ਮਿਲਹਿ ਚੰਗਿਆਈਆ ਖੜੁ ਖਾਵਹਿ ਅੰਮ੍ਰਿਤ ਦੇਹਿ। ? (ਦੁੱਧ ਰੁਪੀ ਅੰਮਿ੍‌ਤ) 
੍‌ - ਗਜੂ ੧, ੧, ੩:੧ (489) 
6. ਅਬਿਨਾਸ਼ੀ, ਅਮਰ 
“ਅੰਮ੍ਰਿਤ ਰੰਗਿ ਰਤਾ ਲਿਵ ਲਾਏ । ”” 
- ਮਾਝ ੩, ਅਸ ੧੬, ੩੧ (118) 
“ਅੰਮ੍ਰਿਤ ਕਾਇਆ ਰਹੈ ਸੁਖਾਲੀ ਬਾਜੀ ਇਹੁ ਸੰਸਾਰੋ। ” 
- ਗਉ ੧, ੧੩, ੧:੧ (154) 
“ਪੀਵਤ ਰਾਮਰਸੁ ਅੰਮ੍ਰਿਤ ਗੁਣ ਜਾਸੁ । ” 
- ਗਉਂ ੫, ੧੪੯, ੧":੧ (195) 
“ਜਉ ਗੁਰਦੇਉ ਤ ਅੰਮ੍ਰਿਤ ਦੇਹ। ” 
-ਭੈਰ ਨਾਮ, ੧੧, ੩:੩ (1166) 
7. ਅਮਰ ਕਰ ਦੇਣ ਵਾਲਾ ਜਲ, ਆਬਿ ਹਯਾਤ 
“ਝਿਮਿ ਝਿਮਿ ਵਰਸੈ ਅੰਮਿ੍‌ਤ ਧਾਰਾ। ” 
- ਮਾਝ ੫, ੨੬, ੨੯੧ (102) 
“ਹਰਿ ਆਪੇ ਸਾਰਿੰਗ ਅੰਮ੍ਰਿਤ ਧਾਰਾ। ” (ਸਵਾਂਤੀ ਬੂੰਦ) 
- ਗਉਂ ੪, ੪੪, ੩:੧ (165) 
ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਗੁਰ ਗਿਆਨ ਮਜਨੁ ਅਪਰੰਪਰਾ। ”” 
- ਗਉਂ ੫. ਬਾਅ ੧"ਸ:੫ (250) 


ਅੰਮ੍ਰਿਤਾ- 
“ਰਿਧਿ ਸਿਧਿ ਨਵਨਿਧਿ ਜਾ ਕੇ ਅੰਮ੍ਰਿਤਾ ਪਰਵਾਹ। ”” 
- ਮਾਰੂ ੫. ਅਸ ੨, ੫:੧ (1017) 


ਅੰਮ੍ਰਿਤਿ - 
“ਅੰਮ੍ਤਿ ਭਰੇ ਤੇਰੇ ਭੰਡਾਰਾ । ” 
- ਮਾਝ ੩, ਅਸ ੧੩, ੪:੨ (119) 
“ਅੰਤਰਿ ਖੂਹਟਾ ਅੰਮ੍ਰਿਤਿ ਭਰਿਆ ਸਬਦੇ ਕਾਢਿ ਪੀਐ ਪਨਿਹਾਰੀ। ” 
- ਵਡ ੩, ਛੰਤ ੫ ੨:੪ (570) 
ਅੰਮ੍ਰਿਤੁ - 
“ਜਿਉ ਜਿਉ ਸਾਹਿਬੁ ਮਨਿ ਵਸੈ ਗੁਰਮੁਖਿ ਅੰਮ੍ਰਿਤੁ ਪੇਉ। ” 
- ਸਿਰੀ ੧, ੧੬, ੩੨ (20) 
“ਗੁਰ ਕਾ ਸਬਦੁ ਅੰਮ੍ਰਿਤੁ ਹੈ ਜਿਤੁ ਪੀਤੈ ਤਿਖ ਜਾਇ। ”” 
- ਸਿਰੀ ੩, ੫੫, ੨੩ (35) 
ਅੰਮ੍ਰਿਤੋ - 
“ਗੋਬਿੰਦ ਤਿਆਗਿ ਆਨ ਲਾਗਹਿ ਅੰਮ੍ਰਿਤੋ ਡਾਰਿ ਭੂਮਿ ਪਾਗਹਿ। ” 
- ਕਾਨ ੫, ੩੧, ੧:੧ (1304) 





ਪੀ 


- ਆਸਾ ੫, ਛੰਤ ੩, ੧:੩ (454) 


ਅੰਮ੍ਰੇਤ - 
“ਨਾਨਕ ਪਾਇਆ ਸਾਧਸੰਗਿ ਹਰਿ ਹਰਿ ਅੰਮ੍ਰੇਤ। ” 


- ਬਿਲਾ ੫, ੩੯, ੪:੨ (810) 
8. ਕ੍ਰਿਪਾ, ਮਿਹਰ (ਭਾਵ) 
“ਅੰਦਰੁ ਲਗਾ ਰਾਮਨਾਮਿ ਅੰਮ੍ਰਿਤ ਨਦਰਿ ਨਿਹਾਲ। ”” 
- ਸਿਰੀ ੫, ੮੬, ੧:੨ (48) 
“ਕੋਟਿ ਰਾਜ ਨਾਮ ਧਨੁ ਮੇਰੈ ਅੰਮ੍ਰਿਤ ਦ੍ਰਿਸਟਿ ਧਾਰਹੁ ਪ੍ਰਭਮਾਨ। ? 
- ਟੋਡੀ ੫, ੨੨, ੧:੨ (716) 
“ਅੰਮ੍ਰਿਤ ਦ੍ਰਿਸਟਿ ਨਿਮਖ ਪੁਭ ਜੀਵਾ ਸਰਬ ਰੰਗ ਰਸ ਮਾਨਾ। ” 
- ਸੂਹੀ ੫, ਛੱਤ ੪, ੨:੪ (779) 
(9) ਸ੍ਰੇਸ਼ਟ, ਉਚੇ 
“ਅੰਮ੍ਰਿਤ ਗੁਣ ਉਚਰੈ ਪ੍ਰਭ ਬਾਣੀ। ” 
- ਗਉਂ ੫, ੯੬, ੧:੩ (184) 
“ਸਦਾ ਸਹਾਈ ਸੰਗਿ ਪਰ੍ਭ ਅੰਮ੍ਰਿਤ ਗੁਣ ਚੀਨ। ? 
- ਬਿਲਾ ੫, ੩੦, ੧":੨ (808) 
“ਜਿਹਵੇ ਅੰਮ੍ਰਿਤ ਗੁਣ ਹਰਿ ਗਾਉ।” 
- ਸਾਰ ੫, ੭੬, ੧%:੧ (1219) 
(10) ਮਿਠੀ/ਮਿਠੇ (ਬਚਨ) 
“ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ। ” 
- ਗਉਂ ੫, ਅਸ ੮, ੨:੨ (239) 
“ਜਿਹ ਪ੍ਰਸਾਦਿ ਬੋਲਹਿ ਅੰਮ੍ਰਿਤ ਰਸਨਾ। ”? 
- ਗਉ ੫. ਸੁਖ ੬, ੬:੩ (270) 
“ਗੁਰਮਤਿ ਮਨਿ ਅੰਮ੍ਰਿਤੁ ਵੁਠੜਾ ਮੇਰੀ ਜਿੰਦੁੜੀਏ ਮੁਖਿ ਅੰਮ੍ਰਿਤ ਬੈਣ ਅਲਾਏ 
ਰਾਮ। ” 
- ਬਿਹਾ ੪, ਛੰਤ ੧, ੨:੧ (538) 
“ਗੁਰ ਬਚਨੀ ਫਲੂ ਪਾਇਆ ਸਹ ਕੇ ਅੰਮ੍ਰਿਤ ਬੋਲਾ। ”” 
- ਸੂਹੀ ੧, ੪, ੪੨ (729) 
ਹੋਰ ਰੂਪ: 
ਅੰਮ੍ਰਿਤਹ - 
“ਰਸਨਾ ਉਚਰੰਤਿ ਨਾਮੰ ਸੁਵਣੰ ਸੁਨੰਤਿ ਸਬਦ ਅੰਮ੍ਰਿਤਹ। ”” 
- ਜੈਤ ੫, ਵਾਰ ੧੪ਸ, ੫, ੧:੧ (709) 
ਅੰਮ੍ਰਿਤੁ - 
“ਅੰਮ੍ਰਿਤ ਰਸੁ ਸਚੁ ਅੰਮ੍ਰਿਤੁ ਬੋਲੀ ਗੁਰਿ ਪੂੰਰੈ ਅੰਮ੍ਰਿਤੁ ਲੀਚੈ ਜੀਉ। ” 
- ਮਾਝ ੪, ੬, ੩:੩ (96) 
(11) ਰਸਦਾਇਕ, ਸੇਸ਼ਟ 





253 


- ਆਸਾ ੩, ਛੰਤ ੭, ੪:੪ (441) 
“ਸੀਤਲ ਆਘਾਣੇ ਅੰਮ੍ਰਿਤ ਬਾਣੇ ਸਾਜਨ ਸੰਤ ਬਸੀਠਾ। ” 
- ਆਸਾ ੫, ਛੰਤ ੧, ੧੫ (452) 
“ਕਉਆ ਕਾਗ ਕਉ ਅੰਮ੍ਰਿਤ ਰਸ ਪਾਈਐ ਤ੍ਰਿਪਤੈ ਵਿਸਟਾ ਖਾਇ ਮੁਖਿ ਗੋਹੈ। ” 
ਨ - ਗੂਜ ੪, ੨, ੩੨ (493) 
“ਗੂੰਗੇ ਮਹਾ ਅੰਮ੍ਰਿਤ ਰਸੁ ਚਾਖਿਆ ਪੂਛੈ ਕਹਨੁ ਨ ਜਾਈਹੇ। ” 
- ਸੋਰ ਨਾਮ, ੨, ੩੨ (657) 


- ਗਉਂ ੫. ੭੫, ੪:੨ (177) 


“ਅੰਮ੍ਰਿਤੁ ਨਾਮੁ ਜਾਨੈ ਕਰਿ ਕਉਰਾ। ”? 


- ਗਉਂ ੫, ੮੨, ੩:੨ (180) 
“ਸੁਰਗ ਨਰਕ ਅੰਮ੍ਰਿਤ ਬਿਖੁ ਏ ਸਭ ਤਿਉ ਕੰਚਨ ਅਰੁ ਪੈਸਾ। ? 
- ਗਉਂ ੯, ੭, ੨:੧ (220) 
“ਕਬੀਰ ਖੂਬੁ ਖਾਨਾ ਖੀਚਰੀ ਜਾ ਮਹਿ ਅੰਮ੍ਰਿਤ ਲੋਨੁ । ” 
- ਸਲੋ ਕਬ, ੧੮੮, ੧ (1374) 
(12) ਜੀਵਨ ਦੇਣ ਵਾਲਾ ਪਦਾਰਥ 
“ਬਿਖੁ ਸੇ ਅੰਮ੍ਰਿਤ ਭਏ ਗੁਰਮਤਿ ਬੁਧਿ ਪਾਈ। ”” 
- ਵਡ ੩, ਅਸ ੨. ੫:੧ (565) 
“ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ ਕਾਮੁ ਕ੍ਰੋਧੁ ਲੋਭ ਮੋਹ ਅਹੰਕਾਰਾ। 
ਅੰਮ੍ਰਿਤੁ ਲੁਟਹਿ ਮਨਮੁਖ ਨਹੀ ਬੁਝਹਿ ਕੋਇ ਨ ਸੁਣੈ ਪੁਕਾਰਾ। ” (ਜੀਵਨ ਤੱਤ) 
ਨ ੍‌੍ _- ਸੋਰ ੩, ੨, ੨, ੧੨ (600) 
“ਅੰਮ੍ਰਿਤ ਸੰਗਿ ਨਾਹਿ ਰੁਚ ਆਵਤ ਬਿਖੈ ਠਗਉਰੀ ਪ੍ਰੀਤਿ। ” 
= ਧਨਾ ੫, ੯, ੨:੨ (673) 
“ਰਾਮ ਨਾਮ ਛਾਡਿ ਅੰਮ੍ਰਿਤ ਕਾਹੇ ਬਿਖੁ ਖਾਈ। ”? 
- ਧਨਾ ਕਬ, ੫, ੩:੨ (692) 
“ਸਾਕਤ ਕਉ ਅੰਮ੍ਰਿਤ ਬਹੁ ਸਿੰਚਹੁ ਸਭ ਡਾਲ ਫੂਲ ਬਿਸੁਕਾਰੇ । ” 
`__`= ਨਟ ੪, ਅਸ ੬, ੫:੧ (983) 


ਅੰਮ੍ਰਿਤ - 
“ਬਿਖਯਾ ਭਯੰਤਿ ਅੰਮ੍ਰਿਤ ਦੂਸਟਾਂ ਸਖਾ ਸੂਜਨਹ। ” 
੍‌ - ਸਸ ੫, ੩੭੧ (1357) 
ਅੰਮ੍ਿਤਿ - 
“ਹਉਮੈ ਮਾਇਆ ਬਿਖੁ ਹੈ ਮੇਰੀ ਜਿੰਦੁੜੀਏ ਹਰਿ ਅੰਮ੍ਰਿਤਿ ਬਿਖੁ ਲਹਿ ਜਾਏ ਰਾਮ। ? 
- ਬਿਹਾ ੪, ਛੰਤ ੨, ੧੨ (538) 
ਅੰਮ੍ਰਿਤੁ - 
“ਜੇ ਸਉ ਅੰਮ੍ਰਿਤੁ ਨੀਰੀਐ ਭੀ ਬਿਖੁ ਫਲੁ ਲਾਗੈ ਧਾਇ। ” 
- ਸਿਰੀ ੩, ੧੯, ੪:੨ (65) 





254 


“ਬੀਜੇ ਬਿਖੁ ਮੰਗੈ ਅੰਮ੍ਰਿਤੁ ਵੇਖਹੁ ਏਹੁ ਨਿਆਓ। ”” 
- ਆਸਾ ੧, ਵਾਰ ੨੨ਸ, ੨, ੨੭੨ (474) 
(13) (ਅੰਮ੍ਰਿਤ ਵਰਗਾ) ਮਿੱਠਾ (ਭਾਵ) 
“ਨਾਨਕ ਦਾਸੁ ਸਦਾ ਸਰਣਾਗਤਿ ਹਰਿ ਅੰਮ੍ਰਿਤ ਸਜਣੁ ਮੇਰਾ। ? 
- ਸੂਹੀ ੫, ਛੰਤ ੧੧, ੧:੬ (784) 
“ਨੈਣ ਅਲੋਇਆ ਘਟਿ ਘਟਿ ਸੋਇਆ ਅਤਿ ਅੰਮ੍ਰਿਤ ਪ੍ਰਿਅ ਗੁੜਾ। ? 
- ਰਾਮ ੫, ਛੰਤ ੧, ੧੩ (924) 
“ਗੁਰ ਕਾ ਸਬਦੁ ਅੰਮ੍ਰਿਤ ਹੈ ਬਾਣੀ। ? 
- ਮਾਰੂ ੩, ਸੋਲ ੧੩, ੧੦:੧ (1057) 
“ਸਾਧਸੰਗਿ ਧਿਆਈਐ ਪਰਮੇਸਰੁ ਅੰਮ੍ਰਿਤ ਜਾ ਕੇ ਸੁਆਦ। ”” 
- ਸਾਰ ੫, ੧੦੩, ੧":੨ (1224) 
ਅੰਮ੍ਰਿਤਾ - 
“ਅੰਮ੍ਰਿਤਾ ਪ੍ਰਿਅ ਬਚਨ ਤੁਹਾਰੇ । ”” 
- ਦੇਵ ੫, ੨੯, ੧":੧ (534) 
“ਅੰਮਿ੍‌ਤਾ ਰਸੁ ਪੀਉ ਰਸਨਾ ਨਾਨਕ ਹਰਿ ਰੰਗਿ ਰਾਤ। ”” 
- ਕਾਨ ੫, ੧੫, ੪੧੧ (1301) 
ਅੰਮ੍ਰਿਤੁ - 
“ਰਸੁ ਅੰਮ੍ਰਿਤੁ ਨਾਮੁ ਰਸੁ ਅਤਿ ਭਲਾ ਕਿਤੁ ਬਿਧਿ ਮਿਲੈ ਰਸੁ ਖਾਇ। ” 
- ਸਿਰੀ ੪, ੬੯, ੧:੧ (41) 


“ਅੰਮ੍ਰਿਤ ਰਸੁ ਸਚੁ ਅੰਮ੍ਰਿਤੁ ਬੋਲੀ। ? 


- ਮਾਝ ੪, ੬, ੩:੩ (96) 
“ਨਿੰਮੁ ਬਿਰਖੁ ਬਹੁ ਸੰਚੀਐ ਅੰਮ੍ਰਿਤੁ ਰਸੁ ਪਾਇਆ। ” 
- ਸਾਰ ੪, ਵਾਰ ੧੬:੧ (1244) 


(1) ਅੰਮ੍ਰਿਤ ਦਾ ਸਰੋਵਰ ਭਾਵ ਸਤਿਸੰਗਤ (ਜਿਥੇ ਇਸ ਨਾਲ ਨਾਇ/ਨਾਵੈ ਆਇਆ 
ਹੈ।) 
“ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤਸਰਿ ਨਾਵੈ । ” 
- ਗਉਂ ੪, ਵਾਰ ੧੧ਸ, ੪, ੨੨ (305) 
“ਮਨਸਾ ਕਾ ਦਾਤਾ ਸਭ ਸੁਖ ਨਿਧਾਨੁ ਅੰਮ੍ਰਿਤਸਰਿ ਸਦ ਹੀ ਭਰਪੂਰਾ। ” 
- ਆਸਾ ੫, ੧੭, ੧":੨ (375) 
(ਸਾਧ ਸੰਗਤ ਰੂਪ ਅੰਮ੍ਰਿਤ ਸਰੋਵਰ ਨਿਤ “ਨਾਮ” ਰੂਪੀ ਅੰਮ੍ਰਿਤ ਨਾਲ ਭਰਪੂਰ 
ਰਹਿੰਦਾ ਹੈ ।) 
(2) ਨਾਮ ਦੇ ਗਿਆਨ ਰੂਪੀ ਅੰਮ੍ਰਿਤ ਦਾ ਸਰੋਵਰ 
“ਅੰਤਰਿ ਤੀਰਥੁ ਗਿਆਨੁ ਹੈ ਸਤਿਗੁਰਿ ਦੀਆ ਬੁਝਾਇ। ਮੈਲੁ ਗਈ ਮਨੁ ਨਿਰਮਲੁ 
ਹੋਆ ਅੰਮ੍ਰਿਤਸਰਿ ਤੀਰਥਿ ਨਾਇ। ”? 
- ਵਡ ੪, ਵਾਰ ੪ਸ, ੩, ੨:੪ (587) 
“ਗੁਰਿ ਅੰਮ੍ਰਿਤਸਰਿ ਨਵਲਾਇਆ ਸਭਿ ਲਾਥੇ ਕਿਲਵਿਖ ਪੰਛੂ । ” 
- ਸੂਹੀ ੪, ੩, ੩੨ (732) 





ਪਿ 


“ਹਰਿ ਅੰਮ੍ਰਿਤਸਰੁ ਗੁਰਿ ਪੂਰਿਆ ਮਿਲਿ ਸੰਗਤੀ ਮਲੁ ਲਹਿ ਜਾਇ। ” 
- ਗਉਂ ੪, ਕਰ ੧, ੭:੨ (234) 


ਅੰਮ੍ਿਤਿ ---- (1) ਅਮਰ ਵਾਹਿਗੁਰੂ 
- ਮਾਝ ੩, ਅਸ ੧੬, ੧:੩ (118) 
(2) ਅਮਰ ਕਰ ਦੇਣ ਵਾਲਾ ਜਲ, ਆਬਿਹਿਯਾਤ, ਵੇਖੋ “ਅੰਮ੍ਰਿਤ” (7) 
(3) ਜੀਵਨ ਦਾਨ ਦੇਣ ਵਾਲਾ ਪਦਾਰਥ, ਵੇਖੋ “ਅੰਮ੍ਰਿਤ” (12) 


(1) ਆਬਿਹਿਯਾਤ, ਅਮਰ ਕਰ ਦੇਣ ਵਾਲਾ ਜਲ-ਵੇਖੋ “ਅੰਮ੍ਰਿਤ” (7) 
(2) ਅਮਰ ਕਰ ਦੇਣ ਵਾਲਾ ਰਸਦਾਇਕ ਵੇਖੋ “ਅੰਮ੍ਰਿਤ” (3) 
(3) ਜੀਵਨ ਦਾਨ ਦੇਣ ਵਾਲਾ-ਵੇਖੋ “ਅੰਮ੍ਰਿਤ” (12) 
(4) ਰਸਦਾਇਕ - ਵੇਖੋ “ਅੰਮ੍ਰਿਤ” (11) 
(5) ਦੁੱਧ - ਵੇਖੋ “ਅੰਮ੍ਰਿਤ” (5) 
(6) ਅੰਮ੍ਰਿਤ ਰੂਪੀ ਮੋਤੀ 
“ਗੁਰੁ ਸਾਗਰੁ ਰਤਨੀ ਭਰਪੂਰੇ ਅੰਮ੍ਰਿਤੁ ਸੰਤ ਚੁਗਹਿ ਨਹੀ ਦੂਰੇ । ” 
- ਧਨਾ ੧, ਅਸ ੧, ੧੨ (685) 
(7) ਅੰਮ੍ਰਿਤ ਰੂਪੀ ਨਾਮ, ਨਾਮ ਅਮ੍ਰਿਤ 
“ਗੁਰ ਰਸਨਾ ਅੰਮ੍ਰਿਤੁ ਬੋਲਦੀ ਹਰਿਨਾਮਿ ਸੁਹਾਵੀ। ” 
- ਤਿਲੰ ੪, ਅਸ ੨, ੧੮:੧ (726) 
“ਸਤਿਗੁਰ ਵਿਚਿ ਅੰਮ੍ਰਿਤ ਨਾਮੁ ਹੈ ਅੰਮ੍ਰਿਤੁ ਕਹੈ ਕਹਾਇ। ”? 
- ਸਲੋ ੪, ੨੫੧੧ (1423) 
(8) ਮਖਣ 
“ਰਸਨਾ ਨਾਮੁ ਜਪਹੁ ਤਬ ਮਥੀਐ ਇਨ ਬਿਧਿ ਅੰਮ੍ਰਿਤੁ ਪਾਵਹੁ। ” ਭਾਵ (ਨਾਮ) 
- ਸੂਹੀ ੧, ੧, ੨੩ (728) 
“ਗੁਰਮਤੀ ਦਧਿ ਮਥੀਐ ਅੰਮ੍ਰਿਤੁ ਪਾਈਐ ਨਾਮੁ ਨਿਧਾਨਾ। ”” 
- ਮਾਰੂ ੧, ਅਸ ੧, ੩੨ (1009) 
(9) ਅਮਰ 
“ਅੰਮ੍ਰਿਤੁ ਮੁਲੂ ਸਿਖਰਿ ਲਿਵਤਾਰੈ । ? 
੍‌੍ - ਬਿਲਾ ੧, ਥਿਤੀ ੧੭:੨ (840) 


ਅਯਾਨਾ ---- ਅਣਜਾਣ, ਅਗਿਆਨੀ, ਭੋਲਾ, ਹੋਰ ਵੇਖੋ “ਇਆਣਾ ”। 
“ਲੋਕ ਪਤੀਣੇ ਕਛੁ ਨ ਹੋਵੈ ਨਾਹੀ ਰਾਮ ਅਯਾਨਾ। ? 
ਹੁ - ਆਸਾ ਕਬ, ੩੭, ੧੨ (484) 
ਮੁਹਾਰਨੀ ਦੇ ਪਹਿਲੇ ਤਿੰਨ ਅਖਰ ਜਿਨ੍ਹਾਂ ਦੀ ਧੁਨੀ ਹੈ ਅਈ-ਉ/ਓ 
“ਅਯੋ ਅੰਡੈ ਸਭੁ ਜੁਗ ਆਇਆ ਕਾਖੈ ਘੰਭੈ ਕਾਲੂ ਭਇਆ। ” 
- ਆਸਾ ੩, ਪਟੀ ੧੧ (434) 


- ਗੂਜ ੫, ੨੧, ੨੨੧ (500) 





256 


ਅਰਸਹੁ ---- (ਅ. ਅਰਸ਼) ਅਸਮਾਨ ਤੋ, ਆਕਾਸ਼ ਤੋ, ਅਰਸ਼ ਤੋ” 
“ਹੋਵੈ ਸਿਫਤਿ ਖਸੰਮ ਦੀ ਨੂਰੁ ਅਰਸਹੁ ਕੁਰਸਹੁ ਝਟੀਐ। ” 
- ਰਾਮ ਸਬ, ਵਾਰ ੨:੭ (967) 


(ਸੰ.) (1) ਪੂਜਾ, ਆਰਾਧਨਾ, ਫੁੱਲ ਆਦਿ ਭੇਟਾ ਕਰਕੇ __ ਅਥਵਾ ਚੰਦਨ ਛਿੜਕ ਕੇ 
ਪੂਜਾ 
“ਪੂਜਾ ਅਰਚਾ ਬੰਧਨ ਦੇਵਾ ਜੀਉ। ” 
- ਗਉਂ ੫, ੧੬੭", ੩:੨ (217) 
(2) ਸਤਿਕਾਰ, ਮਾਨਤਾ 
“ਪੂਜਾ ਅਰਚਾ ਆਹਿ ਨ ਤੋਰੀ। ” 
- ਗੂਜ ਰਵਿ, ੧, ੫੧ (525) 


(ਅੰ. ਅਰਜ਼) ਬੇਨਤੀ, ਪ੍ਰਾਰਥਨਾ 
“ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ । ”” 
- ਤਿਲੰ ੧, ੧, ੧੧ (721) 


- ਆਸਾ ੧, ੨੧, ੨੧ (355) 


ਅਰਜਨ ---- ਸਿੱਖਾਂ ਦੇ ਪੰਜਵੇ' ਗੁਰੂ, ਗੁਰੂ ਰਾਮਦਾਸ ਜੀ ਦੇ ਘਰ ਬੀਬੀ ਭਾਣੀ ਦੀ ਕੁੱਖੋਂ ਗੋਇੰਦਵਾਲ 
ਜ਼ਿਲ੍ਹਾ ਅੰਮ੍ਰਿਤਸਰ ਵਿਖੇ 15 ਅਪ੍ਰੈਲ, 1563 ਨੂੰ ਜਨਮ ਹੋਇਆ। ਸਤੋਗੁਣੀ ਸੁਭਾ ਦੇ 
ਸਨ। 1588 ਵਿਚ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਈ, ਅੰਮ੍ਰਿਤਸਰ ਸ਼ਹਿਰ 
ਵਸਾਇਆ। 1590 ਵਿਚ ਤਰਨਤਾਰਨ ਦੇ ਸਰੋਵਰ ਦਾ ਨਿਰਮਾਣ ਆਰੰਭ ਹੋਇਆ 
ਮੰਨਿਆ ਜਾਂਦਾ ਹੈ। ਲਾਹੌਰ ਬਉਲੀ ਸਾਹਿਬ ਤਿਆਰ ਕਰਵਾਈ। ਕਰਤਾਰਪੁਰ ਨਗਰ 
ਆਬਾਦ ਕੀਤਾ। 1604 ਈ. ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਕੀਤਾ। 30 
ਪਿ ਗਿ 
ਗਿਆ। ਆਪ ਜੀ ਦੀ ਇਕੋ ਇਕ ਸੰਤਾਨ ਗੁਰੂ ਹਰਿਗੋਬਿੰਦ ਸਾਹਿਬ ਸਨ ਜੋ ਆਪ 
ਪਿਛੋ” ਛੇਵੇਂ ਗੁਰੂ ਦੇ ਰੂਪ ਵਿਚ ਗਦੀ ਤੇ ਬਿਰਾਜਮਾਨ ਹੋਏ। ਗੁਰੂ ਅਰਜਨ ਦੇਵ 24 
ਸਾਲ 9 ਮਹੀਨੇ ਗੁਰਗਦੀ ਤੇ ਬਿਰਾਜਮਾਨ ਰਹੇ। ਆਪ ਜੀ ਦੀ ਕੁਲ ਆਯੂ 43 ਸਾਲ 
1 ਮਹੀਨਾ 15 ਦਿਨ ਸੀ। 
“ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ। ” 
- ਰਾਮ ਸਬ, ੮:੫ (968) 


- ਸਵ ੫, ਕਲ ੧:੪ (1406) 


“ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਭਗਤ ਉਤਰਿ ਆਯਉ । ” 
- ਸਵ ੫, ੧, ੧:੧੨ (1407) 





257 


ਅਰਜਨੁ ---- ਕੁੰਤੀ ਦੀ ਕੁਖੋਂ' ਜਨਮਿਆ ਰਾਜਾ ਪਾਂਡੂ ਦਾ ਤੀਜਾ ਪੁੱਤਰ ਜੋ ਕੁਸ਼ਲ ਤੀਰ ਅੰਦਾਜ਼ ਤੇ 
ਬੀਰ ਬਹਾਦਰ ਪੁਰਸ਼ ਸੀ, ਸੀ ਕ੍ਰਿਸ਼ਨ ਤੋ ਕਰਤੱਵ ਪਾਲਣਾ ਦੀ ਸਿੱਖਿਆ ਲੈ ਇਸਨੇ 
ਮਹਾਂਭਾਰਤ ਯੁੱਧ ਵਿਚ ਭਾਗ ਲਿਆ। 
“ਜਾਂਚੈ ਘਰਿ ਨਿਕਟ ਵਰਤੀ ਅਰਜਨੁ ਧੂ ਪ੍ਰਹਲਾਦੁ ਅੰਬਰੀਕੁ ਨਾਰਦੁ ਨੇਜੈ ਸਿਧ ਬੁਧ 
ਗਣ ਗੰਧਰਬ ਬਾਨਵੈ ਹੇਲਾ। ”” 
- ਮਲਾ ਨਾਮ, ੧, ੫:੧ (1292) 
ਅਰਜਾਧੇ ---- ਆਰਜਾ, ਉਮਰ, ਆਯੂ 
“ਮੇਰੀ ਮੇਰੀ ਕਰਤ ਦਿਨੁ ਰੈਨਿ ਬਿਹਾਵੈ ਪਲੁ ਖਿਨੁ ਛੀਜੈ ਅਰਜਾਧੇ। ” 
- ਆਸਾ ੫, ੧੨੬, ੨੧ (403) 


(ਸਿੰ. ਆਰਜਾ) ਆਯੂ, ਉਮਰ 
“ਬਿਨ ਸਿਮਰਨ ਜੋ ਜੀਵਨੁ ਬਲਨਾ ਸਰਪ ਜੈਸੇ ਅਰਜਾਰੀ। ”? 
- ਟੋਡੀ ੫, ੨, ੧:੧ (712) 


“ਅਰਝਿ ਉਰਝਿ ਕੈ ਪਚਿ ਮੂਆ ਚਾਰਉ ਬੇਦਹੁ ਮਾਹਿ। ” 
- ਸਲੋ ਕਬ, ੨੩੭੧੨ (1377) 


(ਸੰ.) (1) ਪਦਾਰਥ, ਧਨ, ਸੰਪਦੀ 
“ਅਰਥ ਆਨ ਸਭਿ ਵਾਰਿਆ ਪ੍ਰਿਆ ਨਿਮਖ ਸੋਹਾਗਉ। ”” 
- ਬਿਲਾ ੫, ੩੨, ੨੨ (808) 
“ਨਿਰਾਸ ਆਸ ਕਰਣੰ ਸਗਲ ਅਰਥ ਆਲਯਹ । ”” 
- ਸਸ ੫, ੪੩੪੩ (1357) 


ਹੋਰ ਰੂਪ: 


ਅਰਥਾਂ - 
“ਸਭਿ ਅਰਥਾ ਸਭਿ ਧਰਮ ਮਿਲੇ ਮਨਿ ਚਿੰਦਿਆ ਸੋ ਫਲੁ ਪਾਇਆ ਰਾਮ। ”” 
- ਆਸਾ ੪, ਛੰਤ ੯, ੬੨ (443) 
ਅਰਥੁ - 
“ਤਨੁ ਧਨੁ ਆਪਨ ਥਾਪਿਓ ਹਰਿ ਜਪੁ ਨ ਨਿਮਖ ਜਾਪਿਓ 
ਅਰਥੁ ਦੂਬੁ ਦੇਖੁ ਕਛੁ ਸੰਗਿ ਨਾਹੀ ਚਲਨਾ। ”” 
- ਧਨਾ ੫, ੩੦, ੧:੨ (678) 
(2) ਜੀਵਨ ਦੇ ਚਾਰ ਪੁਰਸਾਰਥਾਂ (ਧਰਮ, ਅਰਥ, ਕਾਮ, ਮੋਕੁਸ਼) ਵਿਚੋ ਇਕ 
“ਧਰਮ ਅਰਥ ਕਾਮ ਸਭਿ ਪੁਰਨ ਮਨਿ ਚਿੰਦੀ ਇਛ ਪੁਜਾਏ । ? 
੍‌੍ - ਸੂਹੀ ੫, ਛੰਤ ੧੧, ੪:੪ (785) 
“ਅਰਥ ਧਰਮ ਕਾਮ ਮੋਖ ਕਾ ਦਾਤਾ। ” 
- ਬਿਲਾ ੫, ੧੭, ੩੯੧ (806) 
ਹੋਰ ਰੂਪ: 


“ਮਨ ਗੇ ਫਲ ਪਾਬਰ'ਸਭੋਫਲ ਪਾਵਰ 
ਧਰਮੁ ਅਰਥੁ ਕਾਮ ਮੋਖੁ ਜਨ ਨਾਨਕ ਹਰਿ ਸਿਉ ਮਿਲੇ ਹਰਿ ਭਗਤ ਤੋਰਾ । ” 





258 


- ਸਾਰ ੪, ੯, ੨੪ (1201) 
(3) ਕੰਮ 
“ਕਵਨ ਅਰਥ ਮਿਰਤਕ ਸੀਗਾਰ । ”” 
- ਗਉ ੫, ੧੧੧, ੨੨ (188) 
(4) ਪ੍ਰਯੋਜਨ, ਮਤਲਬ, ਗਲਾਂ 
“ਖੋਜਤ ਖੋਜਤ ਬਹੁ ਪਰਕਾਰੇ ਸਰਬ ਅਰਥ ਬੀਚਾਰੇ । ”” 
- ਟੋਡੀ ੫, ੧੫, ੧:੧ (714) 
ਹੋਰ ਰੂਪ: 
ਅਰਥਾਂ - 
“ਕਛੂ ਨ ਹੋਈ ਹੈ ਪੁਰਨ ਅਰਥਾ। ”? 
੍‌੍ ਮੰ - ਬਸੰ ੫, ੮, ੧:੨ (1182) 
ਅਰਥਿ - 
“ਹਰਿ ਪੁਛਿਆ ਢਾਢੀ ਸਦਿ ਕੈ ਕਿਤੁ ਅਰਥਿ ਤੂ ਆਇਆ। ” 
- ਸਿਰੀ ੪, ਵਾਰ ੨੧:੩ (91) 
(5) ਲੋੜਾਂ 
“ਨਾਨਕ ਦਰਸ ਮਗਨ ਮਨੁ ਮੋਹਿਓ ਪੂਰਨ ਅਰਥ ਬਿਸੇਖਾ। ” 
- ਸਾਰ ੫, ੮੮, ੨੩ (1221) 
ਹੋਰ ਰੂਪ: 
ਅਰਥਾਂ - 
“ਅਪੁਨੇ ਪਹਿ ਮਾਨੁ ਅਪੁਨੇ ਪਹਿ ਤਾਨਾ ਅਪਨੇ ਹੀ ਪਹਿ ਅਰਥਾ। ”” 
- ਸਾਰ ੫, ੫੭, ੧੨ (1215) 


(1) ਖਾਤਰ, ਲਈ, ਵਾਸਤੇ 


“ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ। ” 
- ਤੁਖਾਂ ੪, ਛੰਤ ੪, ੨੫ (1116) 


ਹੋਰ ਰੂਪ: 
ਅਰਥਿ - 
“ਨਰੁ ਪ੍ ਰਾਣੀ ਚਾਕਰੀ ਕਰੇ ਨਰਪਤਿ ਰਾਜੇ ਅਰਥਿ ਸਭ ਮਾਇਆ। ” 
- ਗਉ ੪, ੪੮, ੨:੧ (166) 
“ਹਰਿ ਅਰਥਿ ਜੋ ਖਰਚਦੇ ਦੇਂਦੇ ਸੁਖੁ ਪਾਇਆ। ”” (ਨਮਿਤ) 
- ਸਾਰ ੪, ਵਾਰ ੨੨:੨ (1246) 


(2) ਪਦਾਰਥ, ਵੇਖੋ “ਅਰਥ? (1) 
(3) ਪ੍ਰਯੋਜਨ, ਮਤਲਬ, ਵੇਖੋ “ਅਰਥ? (4) 
(4) ਲੋੜਾਂ, ਵੇਖੋ “ਅਰਥ?” (5) 
ਅਰਥਾਇ --- ਅਰਥ ਦਸੇ, ਸਮਝੇ 
“ਇਸੁ ਪਦ ਜੋ ਅਰਥਾਇ ਲੇਇ ਸੋ ਗੁਰੁ ਹਮਾਰਾ। ” 
੍‌ - ਗਉਂ ੧, ਅਸ ੧੮, ੮:੧ (229) 
ਹੋਰ ਰੂਪ: 





259 


=੩, 


ਅਰਥਾਵੈ - 
“ਏਸੁ ਸਬਦ ਕਉ ਜੋ ਅਰਥਾਵੈ ਤਿਸ ਗੁਰ ਤਿਲੁ ਨ ਤਮਾਈ। ” 

- ਰਾਮ ੧, ਸਿਗੋ ੨੨੦੨ (940) 
“ਅਨਹਦੁ ਬਾਣੀ ਗੁਰਮੁਖਿ ਜਾਣੀ ਬਿਰਲੋ ਕੋ ਅਰਥਾਵੈ। ” (ਅਰਧ ਸਮਝੇ) 

- ਰਾਮ ੧, ਸਿਗੋ ੬੫:੫ (945) 
(ਸੰ.) ਗਰਜ਼ੀ, ਲੋੜਵੰਦ ਹੋਕੇ 
“ਜਬ ਇਹੁ ਧਾਵੈ ਮਾਇਆ ਅਰਥੀ। ” 

- ਗਉਂ ੫. ਅਸ ੧, ੬:੧ (235) 
ਹੋਰ ਰੂਪ: 
ਅਰਥੀਏ - 
“ਜੋ ਕਿਛੁ ਹਰਿ ਕਰਾਵੈ ਸੁ ਓਇ ਕਰਹਿ ਸਭਿ ਹਰਿ ਕੇ ਅਰਥੀਏ । ”” 

- ਬਿਲਾ ੪, ਵਾਰ ੬:੨ (851) 


“ਬਿਨੁ ਗੁਰ ਅਰਥੁ ਬੀਚਾਰੁ ਨ ਪਾਇਆ। ” 

- ਗਉ ੧, ੧੨, ੨:੩ (154) 
(2) ਧਨ, ਸੰਪਤੀ, ਵੇਖੋ “ਅਰਥ” (1) 
(3) ਜੀਵਨ ਦੇ ਚਾਰ ਪੁਰਸ਼ਾਰਥਾਂ ਵਿਚੋ ਇਕ, ਵੇਖੋ “ਅਰਬ? (2) 


ਅਰਦਾਸਾ --- (ਫਾ. ਅਰਜ਼ਦਾਸ਼ਤ) ਅਰਦਾਸ, ਬੇਨਤੀ, ਜੋਦੜੀ, ਪ੍ਰਾਰਥਨਾ 
“ਬਖਸਿ ਲਏ ਸਭਿ ਸਚੈ ਸਾਹਿਬਿ ਸੁਣਿ ਨਾਨਕ ਕੀ ਅਰਦਾਸਾ। ”” 
- ਸੋਰ ੫, ੪੫, ੨੨ (620) 


ਹੋਰ ਰੂਪ: 
ਅਰਦਾਸਿ - 
“ਨਾਨਕੁ ਏਕ ਕਹੈ ਅਰਦਾਸਿ । ” 


- ਸਿਰੀ ੧, ੩੧, ੩:੩ (25) 
ਅਰਦਾਸੇ - 
“ਮੇਲਿ ਲੈਹੁ ਨਾਨਕ ਅਰਦਾਸੇ । ” 
- ਸੂਹੀ ੧, ਅਸ ੧, ੮:੨ (759) 


ਅਰਦਾਗਿਓ -- ਅਰਦਾਸ ਕਰਦਾ ਹਾਂ 
“ਚਰਣ ਬੰਦਨਾ ਅਮੋਲ ਦਾਸਰੋ ਦੇਉ ਸਾਧ ਸੰਗਤਿ ਅਰਦਾਗਿਓ। ”” 
- ਸਾਰ ੫. ੫, ੩੧ (1204) 
(ਸੰ.) ਅਧੋ ਅਧ, ਦੋ ਬਰਾਬਰ ਟੋਟਿਆ ਵਿਚ 
“ਅਰਧ ਸਰੀਰੁ ਕਟਾਈਐ ਸਿਰਿ ਕਰਵਤੁ ਧਰਾਇ। ”” 
- ਸਿਰੀ ੫, ਅਸ ੧੪, ੩:੧ (62) 





260 


- ਰਾਮ ੫, ੧੨, ੨:੩ (886) 
(2) (ਸੰ. ;)ਹੇਠਾਂ 
“ਅਰਧ ਉਰਧ ਕੀ ਸੰਧਿ ਕਿਉ ਜਾਨੈ । ” 
- ਗਉ ੧, ਅਸ ੧੬, ੭੧ (228) 
ਹੋਰ ਰੂਪ: 
ਅਰਧਹ - (ਹੇਠਾਂ ਤੋਂ, ਹੇਠਲੇ) 
“ਅਰਧਹ ਛਾਡਿ ਉਰਧ ਜਉ ਆਵਾ।” 
- ਗਉ ਕਬ, ਬਅ ੨੫:੩ (341) 
(3) ਨੀਚ 
“ਅਰਧ ਉਰਧ ਦੋਊ ਤਹ ਨਾਹੀ ਰਾਤਿ ਦਿਨਸੁ ਤਹ ਨਾਹੀ। ” 
- ਗਉ ਕਬ, ੪੮, ੨:੧ (333) 
(4) ਅੱਧਾ 
“ਅਰਧ ਸਰੀਰੀ ਨਾਰਿ ਨ ਛੋਡੈ ਤਾ ਤੇ ਹਿੰਦੂ ਹੀ ਰਹੀਐ। ” 
- ਆਸਾ ਕਬ, ੮, ੩੨ (477) 
ਹੋਰ ਰੂਪ: 
ਅਰਧਿ - 
“ਦੁਤੀਆ ਅਰਧੋ ਅਰਧਿ ਸਮਾਇਆ। ? 
- ਰਾਮ ੫, ੧੨, ੨:੩ (886) 
(5) ਸਿਧੇ 
“ਇਕਿ ਆਖਿ ਆਖਹਿ ਸਬਦੁ ਭਾਖਹਿ ਅਰਧ ਉਰਧ ਦਿਨੁ ਰਾਤਿ। ” 
- ਸਾਰ ੪, ਵਾਰ ੬ਸ, ੧, ੨੨ (1239) 


ਅਰਧਹਿ ---- ਜੀਵਾਤਮਾ 


“ਧਧਾ ਅਰਧਹਿ ਉਰਧਿ ਨਿਬੇਰਾ। ? 
- ਗਉ ਕਬ, ਬਾਅ ੨੫:੧ (341) 


--- ਆਰਾਧਨ ਯੋਗ 


“ਜਪਿ ਮਨ ਰਾਮ ਨਾਮੁ ਅਰਧਾਂਭਾ। ”” 
- ਪ੍ਰਭ ੪, ੬, ੧":੧ (1337) 


(1) ਹੇਠਾਂ, ਲੋਕ ਵਿਚ, ਇਸ ਦੁਨੀਆਂ/ ਬੁਹਮੰਡ ਵਿਚ 
“ਸਦਾ ਅਨੰਦਿ ਗਾਵਹਿ ਗੁਣ ਸਾਚੇ ਅਰਧਿ ਉਰਧਿ ਉਰਿਧਾਰਿ। ”? 
- ਬਿਹਾ ੪, ਵਾਰ ਦਸ, ੩, ੧੨ (551) 
(2) ਅਰਾਧਨਯੋਗ 
“ਅਰਧਿ ਕਉ ਅਰਧਿਆ ਸਰਧਿ ਕਉ ਸਰਧਿਆ 
ਸਲਲ ਕਉ ਸਲਲਿ ਸੰਮਾਨਿ ਆਇਆ। ”? 


- ਮਾਰੂ ਜੈਦੇ, ੧, ੨੧ (1106) 


3. ਅੱਧਾ, ਵੇਖੋ “ਅਰਧ” (4) 


ਅਰਧਿਆ --- ਆਰਾਧਿਆ 


“ਅਰਧਿ ਕਉ ਅਰਧਿਆ ਸਰਧਿ ਕਉ ਸਰਧਿਆ 





261 


ਸਲਲ ਕਉ ਸਲਲ ਸੰਮਾਨਿ ਆਇਆ। ” 

- ਮਾਰੂ ਜੈਦੇ, ੧, ੨:੧ (1106) 
(ਸੰ.) ਭੇਟਾ/ਅਰਪਨ/ਹਵਾਲੇ ਕਰ ਦਿਆਂ, ਸੋਂਪ ਦਿਆਂ 
“ਮਨੁ ਅਰਪਉ ਧਨੁ ਰਾਖਉ ਆਗੈ ਮਨ ਕੀ ਮਤਿ ਮੋਹਿ ਸਗਲ ਤਿਆਗੀ। ” 

- ਗਉਂ ੫, ੧੧੯”, ੧:੧ (204) 


- ਸੂਹੀ ੫, ੨੬, ੩:੧ (742) 
- ਗਉਂ ੫. ਸੁਖ ੧੫, ੬:੨ (283) 


- ਗਉਂ ੧, ਅਸ ੧੫, ੪:੨ (227) 
ਅਰਪਿਆਂ = 
ਨ ਤ ਸੀਸੁ ਸੁਥਾਨਿ ਗੁਰ ਪਹਿ ਸੰਗਿ ਪ੍ਰਭੂ ਦਿਖਾਇਆ। ”” 

- ਗਉ ੫. ਛੰਤ ੧, ੩:੩ (247) 
ਅਰਪਿਹੁ - 


- ਮਾਰੂ ੫, ਵਾਰ ੧੨:੫ (1098) 


ਅਰਪੀ - 
“ਮਨੁ ਤਨੁ ਅਰਪੀ ਸਿਰੁ ਦੇਈ ਤਿਨ ਕੈ ਲਾਗਾ ਪਾਇ। ”” 

- ਸਿਰੀ ੪, ੬੨, ੩੨ (38) 
ਅਰਪੀਐ - 
“ਖਿਨੁ ਨਾਹਿ ਟਰੀਐ ਪ੍ਰੀਤਿ ਹਰੀਐ ਸੀਗਾਰ ਹਭਿ ਰਸ ਅਰਪੀਐ। ” 

- ਆਸਾ ੫. ਛੰਤ ੪, ੧:੩ (454) 

ਅਰਪੀਜੈ - 
“ਸੁਣਿ ਮੀਤਾ ਜੀਉ ਪਿੰਡੁ ਸਭੁ ਤਨੁ ਅਰਪੀਜੈ ਇਉ ਦਰਸਨੁ ਹਰਿ ਜੀਉ ਪਾਈਐ। ” 

- ਸੋਰ ੫, ੧੨, ੩੨ (612) 


- ਆਸਾ ੩, ੪੬, ੧੨ (336) 
“ਬਹੁ ਬਿਧਿ ਪੂਜਾ ਖੋਜੀਆ ਮੇਰੇ ਲਾਲ ਜੀਉ ਇਹੁ ਮਨੁ ਤਨੁ ਸਭੁ ਅਰਪੇਹਾ ਰਾਮ। ” 


- ਬਿਹਾ ੫, ਛੰਤ ੧, ੩:੨ (542) 


- ਗਉ ੫. ਸੁਖ ੯, ੩:੮ (274) 





262 


- ਗਉ ੫, ੧੧੧", ੧:੨ (202) 


(ਸੰ.) ਸਾਲ, ਵਰ੍ਹਾ (ਨਿਰੁਕਤ); (ਸੰ.) ਦਸ ਕਰੋੜ (ਸ਼ਬਦਾਰਥ, ਦਰਪਣ); (ਸੰ.) 
ਆਰੰਭ ਕੀਤਾ (ਮਹਾਨ ਕੋਸ਼) 
“ਅਰਬਦ ਨਰਬਦ ਧੁੰਧੂਕਾਰਾ ਧਰਣਿ ਨ ਗਗਨਾ ਹੁਕਮੁ ਅਪਾਰਾ। ”” 
- ਮਾਰੂ ੧, ਸਲੋ ੧੫, ੧:੧ (1035) 
(ਸੰ.) ਕਮਲ 
“ਤੁਝਹਿ ਚਰਨ ਅਰਬਿੰਦ ਭਵਨ ਮਨੁ । ? 
- ਆਸਾ ਰਵਿ, ੪, ੧":੧ (486) 
ਅਰੰਭ ਦਿੱਤੇ 
“ਕਾਰਜੁ ਸਗਲ ਅਰੰਭਿਓ ਘਰ ਕਾ ਠਾਕੁਰ ਕਾ ਭਾਰੋਸਾ। ” 
- ਮਲਾ ੫, ੩, ੧੧੨ (1266) 
ਮੁੱਢ, ਆਦਿ ਬਿੰਦੂ 
“ਪਵਨ ਅਰੰਭੁ ਸਤਿਗੁਰ ਮਤਿ ਵੇਲਾ । ”” 
- ਰਾਮ ੧, ਸਿਗੋ ੪੪੧ (943) 
ਹੋਰ ਰੂਪ: 
ਅਰੰਭੇ - (ਸ਼ੁਰੂ ਕੀਤੇ, ਬਣਾਏ) 
“ਖੰਡ ਬ੍ਰਹਮੰਡ ਪਾਤਾਲ ਅਰੰਭੇ ਗੁਪਤਹੁ ਪਰਗਟੀਆਇਦਾ। ” 
- ਮਾਰੂ ੧, ਸੋਲਾ ੧੫, ੧੫:੩ (1036) 


“ਓਸੁ ਅਰਲੁ ਬਰਲੁ ਮੁਹਹੁ ਨਿਕਲੈ ਨਿਤ ਝਗੂ ਸੁਟਦਾ ਮੁਆ। ” 
- ਸੋਰ ੪, ਵਾਰ ੨੭ਸ, ੪, ੨੩ (653) 


-<-- ਚੀਖ ਪੁਕਾਰ ਕਰਦਾ ਹੈ 

“ਅਰੜਾਵੈ ਬਿਲਲਾਵੈ ਨਿੰਦਕੁ । ? 

- ਆਸਾ ੫, ੧੦, ੧੧ (373) 
ਉਪਾਸ਼ਨਾ ਕਰਦਾ/ਨਾਮ ਜਪਦਾ ਹਾਂ 
“ਚਿਤਿ ਚਿਤਵਉ ਹਰਿ ਰਸਨ ਅਰਾਧਉ ਨਿਰਖਉ ਤੁਮਰੀ ਓਰ । ” 

- ਗੂਜ ੫, ੨੦, ੧":੨ (500) 
ਹੋਰ ਰੂਪ: 
ਅਰਾਧਹਿ - 
“ਏਕੋ ਸੇਵਨਿ ਏਕੁ ਅਰਾਧਹਿ ਗੁਰਮੁਖਿ ਅਕਥ ਕਹਾਣੀ। ” 

- ਸਿਰੀ ੩, ਅਸ ੨੪, ੬:੨ (69) 

ਅਰਾਧਹੁ - 
“ਏਕੁ ਅਰਾਧਹੁ ਸਾਚਾ ਸੋਇ। ”” 





263 


- ਰਾਮ ੫, ੫੮, ੧੧ (901) 
ਅਰਾਧਾ - (ਸਿਮਰਿਆ) 
“ਨਾਮੁ ਪ੍ਰਭੂ ਕਾ ਮਨਹਿ ਅਰਾਧਾ। ”” 

- ਆਸਾ ੫, ੬੯, ੩੨ (388) 
ਅਰਾਧਿ - (ਸਿਮਰ, ਧਿਆਨ ਧਰ, ਭਜ) 
“ਨਾਨਕ ਨਾਮ ਅਰਾਧਿ ਸਭਨਾ ਤੇ ਵਡਾ ਸਭਿ ਨਾਵੈ ਅਗੇ ਆਣਿ ਨਿਵਾਏ। ” 

- ਸਿਰੀ ੪, ਵਾਰ ੧੫:੫ (89) 
“ਹਰਿ ਗੁਰਮੁਖਿ ਨਾਮੁ ਅਰਾਧਿ ਕੂੜੁ ਪਾਪੁ ਲਹਿ ਜਾਵਈ। ” (ਸਿਮਰਕੇ) 

- ਸੋਰ ੪, ਵਾਰ ੧੦੫ (646) 


ਅਰਾਧਿਓ - 
“ਮਨ ਗੁਰ ਮਿਲਿ ਨਾਮੁ ਅਰਾਧਿਓ। ” 


- ਦੇਵ ੫, ੧੩, ੧":੧ (530) 
ਅਰਾਧਿਆ - 
“ਗੁਰਮੁਖਿ ਜਿਨੀ ਅਰਾਧਿਆ ਤਿਨੀ ਤਰਿਆ ਭਉਜਲੁ ਸੰਸਾਰੁ। ? 
- ਸਿਰੀ ੪, ਵਾਰ ੧੮ਸ, ੩, ੨:੬ (90) 
ਅਰਾਧਿਐ - 
“ਨਾਨਕ ਨਾਮਿ ਅਰਾਧਿਐ ਬਿਘਨੁ ਨ ਲਾਗੈ ਕੋਇ। ”” 
- ਗੂਜ ੫, ਵਾਰ ੧੪ਸ, ੫, ੨:੨ (521) 
ਅਰਾਧੀ - 
“ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ। ” 
- ਸੂਹੀ ੪, ਅਸ ੧, ੨:੧ (757) 
ਅਰਾਧੀਅਹਿ - 
“ਹਰਿ ਕੇ ਚਰਨ ਅਰਾਧੀਅਹਿ ਗੁਰ ਸਬਦਿ ਰਤਨਾਗਰੁ । 
- ਕਾਨ ੪, ਵਾਰ ੧੪੨ (1318) 
ਅਰਾਧੀਐ - 
“ਢਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ। ” 
- ਮਾਝ ੫, ਬਾਰਾ ੨:੧ (133) 
ਅਰਾਧੂ - 
“ਕਰਮ ਧਰਮ ਤਤੁ ਨਾਮ ਅਰਾਧੁ । ”” 
੍‌੍ - ਗਉ, ੫, ਬਾਅ ੪੭:੨ (260) 
ਅਰਾਧੇ - 
“ਗੁਰਮੁਖਿ ਨਾਨਕ ਤਿਸੈ ਅਰਾਧੇ ਮਨ ਕੀ ਆਸ ਪੁਜਾਏ ਜੀਉ। ” (ਸਿਮਰਦਾ ਹੈ) 
- ਮਾਝ ੫, ੩੦, ੪:੩ (103) 
“ਆਵਹੁ ਮਿਲਹੁ ਸਹੇਲੀਹੋ ਮੇਰੇ ਲਾਲ ਜੀਉ ਹਰਿ ਹਰਿ ਨਾਮੁ ਅਰਾਧੇ ਰਾਮ। ”? 
(ਸਿਮਰੀਏ) 
ਅਰਾਂਧੈ - 
“ਰਸਨਾ ਅਰਾਧੈ ਏਕੁ ਸੁਆਮੀ ਹਰਿ ਨਾਮਿ ਮਨੁ ਤਨੁ ਭੀਨਾ। ? 
- ਬਿਹਾ ੫, ਛੰਤ ੯, ੪:੫ (548) 


- ਬਿਹਾ ੫, ਛੰਤ ੧, ੨:੧ (542) 





264 


੫ 


ਅਰਾਥੋ - 
“ਕਲਿ ਮਲਹ ਦਹਤਾ ਸੁਧੁ ਕਰਤਾ ਦਿਨਸੁ ਰੈਣਿ ਅਰਾਧੋ । ? 
- ਗਉ ੫. ਛੰਤ ੩, ੧:੫ (248) 


ਸਿਮਰਨ ਕਰਨਾ, ਉਪਾਸ਼ਨਾ ਕਰਨੀ 
“ਸੋਈ ਸਚੁ ਅਰਾਧਣਾ ਭਾਈ ਜਿਸ ਤੇ ਸਭੁ ਕਿਛੁ ਹੋਇ। ? 
- ਸੋਰ ੫, ੨, ੧":੧ (608) 
ਹੋਰ ਰੂਪ: 
ਅਰਾਧਨ - 
“ਨਾਮੁ ਅਰਾਧਨ ਹੋਆ ਜੋਗੁ। ? 
- ਪ੍ਰਭਾ ੫, ੧੦, ੧੧੨ (1340) 
ਅਰਾਧਨਹ - 
“ਚਿਤਵੰਤਿ ਚਰਨ ਕਮਲੰ ਸਾਸਿ ਸਾਸਿ ਅਰਾਧਨਹ। ”” 
- ਜੈਤ ੫, ਵਾਰ ੧੩ਸ, ੫. ੧:੧ (708) 
ਅਰਾਧਨਿ - 
“ਸੰਤ ਅਰਾਧਨਿ ਸਦ ਸਦਾ ਸਭਨਾ ਕਾ ਬਖਸਿੰਦੁ । ” 
- ਮਾਝ ੫, ਦਿਨ ੩:੧ (137) 
ਅਰਾਧਨੁ - 
“ਸੁਖਿ ਅਰਾਧਨੁ ਦੁਖਿ ਅਰਾਧਨੁ ਬਿਸਰੈ ਨ ਕਾਹੁ ਬੇਰਾ। ” 
੍‌ ੍‌ ਰਜ - ਜੈਤ ੫, ੪, ੧੨੧ (700) 
ਅਰਾਧਤੇ ---- ਧਿਆਨ ਧਰਦੇ ਹਨ, ਯਾਦ ਕਰਦੇ ਹਨ, ਉਪਾਸ਼ਨਾ ਕਰਦੇ ਹਨ 
“ਮਾਨੁਖੁ ਬਨੁ ਤਿਨੁ ਪਸੁ ਪੰਖੀ ਸਗਲ ਤੁਝਹਿ ਅਰਾਧਤੇ । ” 
੍‌੍ - ਆਸਾ ੫, ਛੰਤ ੫, ੧:੫ (455) 
ਅਰਾਧਿ (1) ਯਾਦ ਕਰ 
“ਸਤਿਗੁਰ ਕੈ ਬਚਨਿ ਅਰਾਧਿ ਤੁ ਅਨਦਿਨੁ ਗੁਣ ਗਾਉ। ” 
੍‌੍ - ਮਾਰੂ ੩, ੫, ੧:੨ (994) 


ਹੋਰ ਰੂਪ: 
ਅਰਾਧਿਆਂ - 
“ਜਨ ਨਾਨਕ ਸਚੁ ਅਰਾਧਿਆ ਗੁਰਮੁਖਿ ਸੁਖੁ ਪਾਈ। ”” 
- ਬਿਲਾ ੪, ਵਾਰ ੫:੫ (851) 


ਅਰਾਧੇ - 
“ਹੁਕਮੋ ਸੇਵੇ ਹੁਕਮੁ ਅਰਾਧੇ ਹੁਕਮੇ ਸਮੈ ਸਮਾਏ । ”” 

- ਸਲੋ ੪, ੧੮੨ (1423) 
(2) ਸਿਮਰ, ਵੇਖੋ “ਅਰਾਧਉ ” 


ਅਰਾਪਉ ---- (ਸੰ.) ਅਰਪਨ/ਭੇਟਾ ਕਰ ਦੇਵਾਂ 
“ਸਭੁ ਤਨੁ ਮਨੁ ਅਰਪਉ ਅਰਪਿ ਅਰਾਪਉ ਕੋਈ ਮੇਲੈ ਪ੍ਰਭ ਮਿਲਥੇ । ? 
- ਕਲਿ ੪, ੩, ੩:੧ (1320) 





265 


- ਸਾਰ ੫, ਛੰਤ ੧, ੩:੨ (1237) 


“ਮਾਈ ਰੀ ਅਰਿਓ ਪ੍ਰੇਮ ਕੀ ਖੋਰਿ।” 
- ਸਾਰ ੫, ੧੨੪, ੧":੧ (1228) 


“ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ । ? 
- ਗੂਜ ਤ੍ਰਿਲੋ, ੨, ੧":੧ (526) 
(ਸੰ.) ਅਤੇ 
“ਧਨੁ ਜੋਬਨੁ ਅਰੁ ਫੁਲੜਾ ਨਾਠੀਅੜੇ ਦਿਨ ਚਾਰਿ। ? 
- ਸਿਰੀ ੧, ੨੪, ੧:੧ (23) 


(ਸੰ.) ਸੂਰਜ ਦਾ ਰਥਵਾਨ 
“ਕਰਮ ਕਰਿ ਅਰੁਣ ਪਿੰਗੁਲਾ ਰੀ। ? 


- ਧਨਾ ਤ੍ਰਿਲੋ, ੧, ੨:੨ (695) 


“ਸਤ ਸੰਗਤਿ ਸਾਧ ਪਾਈ ਵਡਭਾਗੀ ਮਨੁ ਚਲਤੌ ਭਇਓ ਅਰੂੜਾ। ” 
- ਜੈਤ ੪, ੬, ੧:੧ (698) 
ਨਿਰੋਗ, ਰੋਗ ਰਹਿਤ 
“ਆਸ ਅਨਿਤ ਗੁਰਮੁਖਿ ਮਿਟੈ ਨਾਨਕ ਨਾਮ ਅਰੋਗ। ?” 
- ਗਉਂ ੫. ਬਾਅ ੧੯ਸ:੨ (254) 
ਹੋਰ ਰੂਪ: 
ਅਰੋਗਾ - (ਨਰੋਆ) 
“ਕਰਿ ਇਸਨਾਨੁ ਸਿਮਰਿ ਪੁਭੁ ਅਪਨਾ ਮਨ ਤਨ ਭਏ ਅਰੋਗਾ। ”” 
- ਸੋਰ ੫, ੧੧, ੧੧ (611) 
ਅਰੋਗੁ - (ਰੋਗ ਰਹਿਤ) 
“ਨਾਨਕ ਸੋ ਜਨੁ ਸਦਾ ਅਰੋਗੁ । ? 
- ਗਉ ੫. ਸੁਖ ੧੫, ੨:੧੦ (282) 
ਤੰਦਰੁਸਤ, ਨਰੋਆ 
“ਗੁਰਮੁਖਿ ਜਪਿ ਸਭਿ ਰੋਗ ਗਵਾਇਆ ਅਰੋਗਤ ਭਏ ਸਰੀਰਾ। ? 
- ਵਡ ੪, ਛੰਤ ੪, ੩:੩ (574) 


(ਸੰ.) ਕਾਫੀ, ਪੂਰੀ ਪੂਰੀ, ਪੂਰਣ 
“ਚਾਤ੍ਰਿਕ ਚਿਤ ਪਿਆਸ ਚਾਤ੍ਰਿਕ ਚਿਤ ਪਿਆਸ ਹੇ ਘਨ ਬੂੰਦ ਬਚਿਤ੍ਰਿ ਮਨਿ ਆਸ ਹੇ 
ਅਲ ਪੀਵਤ ਬਿਨਸਤ ਤਾਪ। ”” 





266 


- ਆਸਾ ੫. ਛੰਤ ੧੪, ੩:੩ (462) 
ਹੋਰ ਰੂਪ: 
ਅਲੁ - ਵੇਖੋ “ਅਲੁ ? 


ਜੈਸੇ ਭਇਆ ਬਰੇਡਾ ਜਿਨਿ ਪੀਆ ਤਿਨਿ ਜਾਨਿਆ। ? 
- ਗਉ ਕਬ, ੪੭, ੨:੨ (333) 


- ਆਸਾ ੫, ਛੰਤ ੬, ੧:੧ (456) 


(1) (ਅ. ਅਲਾਹ) ਰਬ, ਪਰਮੇਸ਼ਰ 
“ਅਲਹ ਅਵਲਿ ਦੀਨ ਕੋ ਸਾਹਿਬੁ ਜੋਰੁ ਨਹੀ ਫੁਰਮਾਵੈ। ? 

- ਆਸਾ ਕਬ, ੧੭, ੧:੨ (480) 
“ਅਲਹ ਲਹਉ ਤਉ ਕਿਆ ਕਹਉ ਕਹਉ ਤ ਕੋ ਉਪਕਾਰ। ” (ਅਲਾ ਨੂੰ) 

- ਗਉ ਕਬ, ਬਾਅ ੩:੧ (340) 


- ਸਿਰੀ ੧, ਅਸ ੧, ੧":੩ (53) 
“ਰੋਜਾ ਧਰੈ ਮਨਾਵੈ ਅਲਹੁ ਸੁਆਦਤਿ ਜੀਅ ਸੰਘਾਰੈ। ” (ਅਲਾ ਨੂੰ) 

- ਆਸਾ ਕਬ, ੨੯, ੧੧ (483) 
(2) ਰਬ ਕਰੇ 
“ਭਿਜਉ ਸਿਜਉ ਕੰਬਲੀ ਅਲਹ ਵਰਸਉ ਮੇਹੁ । ” 

- ਸਲੋ ਫਰ, ੨੫:੧ (1379) 
ਅਲਕਾਇਆ - ਆਲਸ ਕਰ ਜਾਂਦਾ ਹੈ 

“ਗੰਧਣ ਵੈਣ ਸੁਣਹਿ ਉਰਝਾਵਹਿ ਨਾਮੁ ਲੈਤ ਅਲਕਾਇਆ। ” 

- ਆਸਾ ੫. ੧੨੫, ੨੨੧ (402) 


- ਸੋਰ ੫, ੮੩, ੧":੧ (629) 


“4ਅਲੰਕਾਰ ਮਿਲਿ ਥੈਲੀ ਹੋਈ ਹੈ ਤਾ ਤੇ ਕਨਿਕ ਵਖਾਨੀ। ”” 
- ਧਨਾ ੫, ੫, ੩੨ (672) 


(ਸੰ.) ਜੋ ਜਾਣਿਆ ਨਾ ਜਾ ਸਕੇ, ਸਮਝ ਤੋ' ਪਰੇ ਅਦ੍ਰਿਸ਼ 





267 


“ਸਤਿਗੁਰ ਤੁਠੈ ਪਾਈਐ ਪੂਰਨ ਅਲਖ ਅਭੇਵ। ” 

- ਸਿਰੀ ੫, ੧੦੦, ੧":੨ (53) 
(ਵਧੇਰੇ ਕਰਕੇ “ਅਲਖ ਅਭੇਵ , ਅਲੱਖ ਅਪਾਰ ਇੱਕਠਾ ਆਇਆ ਹੈ?) 
ਹੋਰ ਰੂਪ: 
ਅਲਖੰ - 
“ਸੁ ਸਬਦ ਕਉ ਨਿਰੰਤਰਿ ਵਾਸੁ ਅਲਖੰ ਜਹ ਦੇਖਾ ਤਹ ਸੋਈ। ” 

- ਰਾਮ ੧, ਸਿਗੋ ੫੯:੧ (944) 
ਅਲੰਖ - 
“ਸਤਿਗੁਰ ਮਿਲੇ ਸੁ ਉਬਰੇ ਸਾਚੈ ਸਬਦਿ ਅਲੰਖ। ” 

- ਸਲੋ ੩, ੧੦:੨ (1413) 


ਅਲਖਿ - 
“ਸਚੈ ਪੁਰਖਿ ਅਲਖਿ ਸਿਰਜਿ ਨਿਹਾਲਿਆ। ”” 


- ਮਾਝ ੧, ਵਾਰ ੨੪੧੨ (149) 


ਅਲਖੁ - 
“ਸਭ ਏਕੋ ਇਕੁ ਵਰਤਦਾ ਅਲਖੁ ਨ ਲਖਿਆ ਜਾਇ। ?” 

- ਸਿਰੀ ੩, ੬੦, ੧੨ (37) 
ਅਲਥੈ - 
“ਨਾਨਕ ਤਿਸੁ ਸਰਣਾਗਤੀ ਜੋ ਪੁਰਖੁ ਅਲਖੈ । ”” 

- ਗਉਂ ੪, ਵਾਰ ੨੮:੫ (315) 

(2) ਜੋ ਵਖਾਈ ਨ ਦੇਵੇ (ਮਹਾਨਕੋਸ਼) 
“ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰਹੁ ਹਮਾਰੀ। ? 

- ਬਿਲਾ ੧, ੨, ੨੧ (795) 


(ਸੰ.) ਵਖ, ਨਿਰਲੇਪ 
“ਅਲਗਉ ਜੋਇ ਮਧੂਕੜਉ ਸਾਰੰਗਪਾਣਿ ਸਬਾਇ। ”? 
- ਮਾਰੂ ੩, ਵਾਰ ੧੨ਸ, ੧, ੨:੧ (1090) 


“ਜੰਤੁ ਉਪਾਇ ਵਿਚਿ ਪਾਇਅਨੁ ਕਰਤਾ ਅਲਗੁ ਅਪਾਰੁ । ” 

- ਰਾਮ ੧, ਓਅੰ ੪੯੮ (937) 
(1) (ਸੰ.) ਨਿਰਲੇਪ, ਬਚਿਆ, ਅਭਿਜ 
“ਰਹਿਤ ਬਿਕਾਰ ਅਲਪ ਮਾਇਆ ਤੇ ਅਹੰਬੁਧਿ ਬਿਖੁ ਤਿਆਗੀ। ? 

- ਸਾਰ ੫, ੬੭, ੧:੧ (1217) 
ਹੋਰ ਰੂਪ: 
ਅਲਪਹੀਅਉ - 
“ਸਰਬ ਨਿਵਾਸੀ ਘਟਿ ਘਟਿ ਵਾਸੀ ਲੇਪੁ ਨਹੀ ਅਲਪਹੀਅਉ। ”” 

- ਜੈਤ ੫, ੨, ੨੧੧ (700) 

(2) (ਸੰ.) ਥੋੜਾ, ਥੋੜੀ 
“ਖੰਡਿਤ ਨਿਦ੍ਰਾ ਅਲਪ ਅਹਾਰੰ ਨਾਨਕ ਤਤੁ ਬੀਚਾਰੋ । ” 





268 


- ਰਾਮ ੧, ਸਿਗੋ ੮:੪ (939) 
(3) ਥੁੜ ਚਿਰਾ, ਨਾਸਵੰਤ 
“ਅਲਪ ਸੁਖ ਛਾਡਿ ਪਰਮ ਸੁਖ ਪਾਵਾ। ”” 

- ਗਉਂ ਕਬ, ਬਾਅ ੪੧:੩ (342) 

“ਬਿਨਸਿ ਜਾਇ ਜੋ ਨਿਮਖ ਮਹਿ ਸੋ ਅਲਪ ਸੁਖੁ ਭਨੀਐ। ” (ਥੁੜ ਚਿਰ) 

= ਧਨਾ ੫. ੨੭, ੧"੯੨ (677) 
(4) ਤੁਛ 
“ਹਮ ਅਗਿਆਨ ਅਲਪ ਮਤਿ ਥੋਰੀ ਤੁਮ ਆਪਨ ਬਿਰਦੁ ਰਖਾਵਹੁ । ” (ਅਲਪ 
ਮਤਿ, ਤੁਛ ਬੁੱਧੀ ਵਾਲਾ, ਮੂਰਖ) 

- ਧਨਾ ੫, ੧੨, ੨੨ (674) 


ਵਾਧੂ, ਵਿਅਰਥ, ਫੋਕੀਆਂ 


“ਗਾਲੀ ਅਲ ਪਲਾਲੀਆ ਕੰਮਿ ਨ ਆਵਹਿ ਮਿਤ। ” 
- ਗਉਂ ੫, ਵਾਰ ੧੨ਸ, ੫. ੧:੨ (320) 


(ਸੰ.) ਆਸਰਾ, ਸਹਾਰਾ 
“ਹਸਤ ਅਲੰਬਨੁ ਦੇਹੁ ਪ੍ਰਭ ਗਰਤਹੁ ਉਧਰੁ ਗੋਪਾਲ। ” 
- ਗਉ ੫, ੧੧੬, ੨੧ (203) 


(ਸੰ.) ਦੁਰਲਭ 
“ਇਸੁ ਜਗ ਮਹਿ ਨਾਮੁ ਅਲਕਭੁ ਹੈ ਗੁਰਮੁਖਿ ਵਸੈ ਮਨਿ ਆਇ। ” 
- ਸੋਰ ੪, ਵਾਰ ੬ਸ, ੩, ੧:੪ (644) 


(ਅ. ਅਲ%ਫਾ. ਮਸਤ) ਪੂਰੀ ਮਸਤੀ ਵਿਚ ਰਹਿਣ ਵਾਲਾ 
“ਹਰਿ ਰਸੁ ਪੀਵੈ ਅਲਮਸਤੁ ਮਤਵਾਰਾ। ”” 


- ਆਸਾ ੫, ੨੭, ੧੧ (377) 
(ਅੰ. ਅਲਾਹ) ਹੇ ਅੱਲਾ, ਹੇ ਰਬ 
“ਸੋਈ ਲਗੈ ਸਚਿ ਜਿਸੁ ਤੂੰ ਦੇਹਿ ਅਲਾ। ” 

- ਆਸਾ ੫, ੧੦੭, ੨੧੨ (397) 
(ਸੰ.) ਬਚਨ, ਬੋਲ 
“ਕੂੜ ਕਪਟ ਪਾਜੁ ਲਹਿ ਜਾਸੀ ਮਨਮੁਖ ਫੀਕਾ ਅਲਾਉ । ” 

- ਸੋਰ ੩, ਅਸ ੧, ੩:੩ (638) 
(1) ਉਚਾਰਣ ਕਰਨ, ਅਲਾਪਣ, ਆਖਣ, ਬੋਲਣ 
“ਮਿਲਿ ਸਹੀਆ ਮੰਗਲੁ ਗਾਵਹੀ ਗੀਤ ਗੋਵਿੰਦ ਅਲਾਇ। ” 

- ਮਾਝ ੫. ਬਾਰਾ ੧੩:੫ (136) 


“ਜਿਸ ਦੈ ਅੰਦਰਿ ਸਚੁ ਹੈ ਸੋ ਸਚਾ ਨਾਮੁ ਮੁਖਿ ਸਚੁ ਅਲਾਏ । ” 
- ਮਾਝ ੧, ਵਾਰ ੫ੰਸ, ੪, ੨੯੧ (140) 
2. ਸੁਣਾਏ 





269 


“ਤੇਰਾ ਸਦੜਾ ਸੁਦੀਜੈ ਭਾਈ ਜੇ ਕੋ ਬਹੈ ਅਲਾਇ। ” 
- ਸੂਹੀ ੧, ੭, ੧੧ (730) 


“ਮੁਖਹੁ ਅਲਾਏ ਹਭ ਮਰਣੁ ਪਛਾਣੰਦੋ ਕੋਇ। ” 
- ਮਾਰੂ ੫, ਵਾਰ ੧੫ਸ, ੫, ੫:੧ (1099) 


--- ਬੁਲਾਏਗਾ, ਸਦੇਗਾ 
“ਕਹੈ ਫਰੀਦੁ ਸਹੇਲੀਹੋ ਸਹੁ ਅਲਾਏਸੀ। ” 
- ਸੂਹੀ ਫਰ, ੨, ੩:੧ (794) 


(ਅ. ਅਲਾਹ) ਰਬ, ਪਰਮੇਸ਼ਰ 
“ਭਗਤਿ ਨਿਰਾਲੀ ਅਲਾਹ ਦੀ ਜਾਪੈ ਗੁਰ ਵੀਚਾਰਿ। ? 
- ਆਸਾ ੩. ੩੬, ੯੧ (430) 
ਹੋਰ ਰੂਪ: 
ਅਲਾਹਿ - 
“ਕੋਈ ਸੇਵੈ ਗੁਸਈਆ ਕੋਈ ਅਲਾਹਿ। ”? 
- ਰਾਮ ੫, ੯, ੧:੨ (885) 
ਅਲਾਹੁ - 
“ਅਲਾਹੁ ਅਲਖੁ ਅਗੰਮੁ ਕਾਦਰੁ ਕਰਣਹਾਰੁ ਕਰੀਮੁ । ? 
- ਸਿਰੀ ੧, ਅਸ ੧੭, ੬:੧ (64) 


ਅਲਾਪਹਿ --- ਅਲਾਪਦੇ ਹਨ, ਗਾਉੱਦੇ ਹਨ 
“ਸੰਗਿ ਅਲਾਪਹਿ ਆਠਉ ਨੰਦਨ। ” 
- ਰਾਗ ੧੨ (1429) 
ਹੋਰ ਰੂਪ: 
ਅਲਾਪਿ - (ਅਲਾਪ ਕਰ, ਉਚਾਰ) 
“ਕਛੇਲੀ ਪਟਮੰਜਰੀ ਟੋਡੀ ਕਹੀ ਅਲਾਪਿ। ”” 
- ਰਾਗੁ ੧:੩੫ (1430) 
ਅਲਾਪੀ - (ਉਚਾਰੀ ਹੈ) 
“ਤਿਹ ਪਾਛੈ ਸਿੰਧਵੀ ਅਲਾਪੀ। ” 
- ਰਾਗੁ ੧:੪੫ (1430) 
ਅਲਾਪੇ - 
“ਗੀਤ ਨਾਦ ਮੁਖਿ ਰਾਗ ਅਲਾਪੇ ਮਨਿ ਨਹੀ ਹਰਿ ਹਰਿ ਗਾਵਾ। ” 
- ਮਾਰੂ ੫, ੧੫, ੩:੩ (1003) 


ਅਲਾਪੈ - 
“ਓਅੰਕਾਰਿ ਏਕ ਧੁਨਿ ਏਕੈ ਏਕੈ ਰਾਗੁ ਅਲਾਪੈ । ”” 


- ਰਾਮ ੫, ੮, ੧:੧ (885) 


ਅਲਾਵਣੁ ---- ਬੋਲਣਾ 
“ਸਜਣ ਸਚੁ ਪਰਖਿ ਮੁਖਿ ਅਲਾਵਣੁ ਥੋਥਰਾ। ”” 





270 


- ਮਾਰੂ ੫. ਵਾਰ ੧੭ਸ, ੫. ੩:੧ (1100) 
ਹੋਰ ਰੂਪ: 
ਅਲਾਵੈ - 
““ਝੁਠੁ ਅਲਾਵੈ ਕਾਮਿ ਨ ਆਵੈ ਨ ਪਿਰੁ ਦੇਖੇ ਨੈਣੀ। ” 
- ਧਨਾ ੧, ਛੰਤ ੩, ੪:੩ (689) 
(ਸੰ.) ਭੌਰਾ 
“ਜੈਸੇ ਅਲਿ ਕਮਲਾ ਬਿਨੁ ਰਹਿ ਨ ਸਕੈ ਤੈਸੇ ਮੋਹਿ ਹਰਿ ਬਿਨੁ ਰਹਨੁ ਨ ਜਾਈ। ”? 
- ਆਸਾ ੪, ੬2੭, ੧੧੨ (370) 


“ਕਹੁ ਨਾਨਕ ਤਿਨ ਜਨ ਬਲਿਹਾਰੀ ਜੋ ਅਲਿਪ ਰਹੇ ਮਨ ਮਾਂਹੀ। ”” 
- ਸਾਰ ੫, ੧੬, ੪੧੨ (1207) 


- ਮਾਝ ੫, ੨੭, ੩੧੨ (102) 


ਅਲਿਪਤਾ - 
““ਦੇਹੀ ਮਹਿ ਜੋ ਰਹੈ ਅਲਿਪਤਾ ਤਿਸੁ ਜਨ ਕੀ ਪੂਰਨ ਘਾਲੀਐ। ” 
- ਮਾਰੂ ੫, ਅਸ ੭, ੨:੩ (1019) 
ਅਲਿਪਤੁ - 
“ਗੁਰਮਤਿ ਹਰਿ ਲਿਵ ਉਬਰੇ ਅਲਿਪਤੁ ਰਹੇ ਸਰਣਾਇ। ” 
- ਸਿਰੀ ੪, ੭੦, ੨੧ (42) 
ਅਲਿਪਤੋ - 


“ਸਭ ਕੈ ਮਧਿ ਅਲਿਪਤੋ ਰਹੈ । ” 
- ਗਉ ੫. ਸੁਖ ੨੩, ੬:੭ (294) 


ਨਿਰਲੇਪ, ਅਲੇਪ 
“ਆਪ ਹੀ ਘਟਿ ਘਟਿ ਆਪਿ ਅਲਿਪਨਾ। ” 


- ਬਿਲਾ ੫, ੭, ੩:੨ (803) 
ਨਿਰਮਲ, ਨਿਰਲੇਪ 
“ਸੂਰੁ ਮੁਕਤਾ ਸਸੀ ਮੁਕਤਾ ਬ੍ਰਹਮ ਗਿਆਨੀ ਅਲਿਪਾਇ। ” 

- ਮਾਰੂ ੫. ੧੧, ੪:੧ (1001) 
ਨਿਰਲੇਪ 
“ਘਟਿ ਘਟਿ ਪੂਰਨ ਹੈ ਅਲਿਪਾਤਾ। ” 

- ਸਾਰ ੫, ਛੰਤ ੧, ੧:੨ (1236) 

ਅਲਿਪਤ, ਨਿਰਲੇਪ 
“ਹਾਥ ਦੇਇ ਰਾਖਿਓ ਕਰਿ ਅਪੁਨਾ ਜਿਉ ਜਲ ਕਮਲਾ ਅਲਿਪਾਰੀ। ” 





271 


- ਸਾਰ ੫, ੨੫, ੧੦੨ (1209) 


ਮਕਰੰਦ ਰਸ ਬਾਸਨ ਮਾਤ ਹੇ ਪ੍ਰੀਤਿ ਕਮਲ ਬੰਧਾਵਤ ਆਪ। ? 
- ਆਸਾ ੫, ਛੰਤ ੧੪, ੩:੧ (462) 


- ਰਾਮ ਬੇਣੀ, ੧, ੬;੧ (974) 


“ਹੋਆ ਓਹੀ ਅਲੁ ਜਗ ਮਹਿ ਗੁਰ ਗਿਆਨੁ ਜਪਾਈ। ”” 
- ਮਾਰੂ ੫, ਵਾਰ ੧੬:੭ (1100) 
ਲੁ ---- ਗੰਦਗੀ 
“ਅਲੁਮਲੁ ਖਾਈ ਸਿਰਿ ਛਾਈ ਪਾਈ। ” 
- ਆਸਾ ੧, ਵਾਰ ੯ਸ, ੧, ੨:੧੦ (467) 


(1) ਥੋਥੀ 
“ਮਤਿ ਅਲੂਣੀ ਫਿਕਾ ਸਾਦੁ । ” 
- ਸਿਰੀ ੧, ੩੨, ੩:੨ (25) 
(2) ਫਿਕੀ, ਬੇਸੁਆਦੀ 
“ਜਿਨਿ ਕੀਤੀ ਤਿਸੈ ਨ ਜਾਣਈ ਨਾਨਕ ਫਿਟੁ ਅਲੂਣੀ ਦੇਹ। ” 
- ਬਿਹਾ ੪, ਵਾਰ ੧੪ਸ, ੫, ੧:੨ (554) 
(3) ਕਠਿਨ, ਕਰੜੀ 
“ਕਰਹਿ ਜਿ ਗੁਰ ਫੁਰਮਾਇਆ ਸਿਲ ਜੋਗੁ ਅਲੂਣੀ ਚਟੀਐ। ” 
- ਰਾਮ ਸਬ, ਵਾਰ ੨:੪ (966) 


ਬੇਅੰਤ, ਜੋ ਲੇਖੇ ਵਿਚ ਨਹੀ 


“ਤੂ ਪੁਰਖੁ ਅਲੇਖ ਅਗੰਮ ਨਿਰਾਲਾ। ”” 
- ਮਾਰੂ ੧, ਸੋਲਾ ੧੮, ੩:੨ (1038) 


ਹੋਰ ਰੂਪ: 
ਅਲੇਖੰ - 
“ਅਕਲ ਕਲਾ ਨਹ ਪਾਈਐ ਪੂਭੁ ਅਲਖ ਅਲੇਖੰ। ”” 
- ਮਾਰੂ ੫, ਵਾਰ ੧੩:੧ (1099) 


2 


ਅਲੇਖੁ - 
“ਮਾਨਹਿ ਤ ਏਕੁ ਅਲੇਖੁ ਠਾਕੁਰੁ ਜਿਨਹਿ ਸਭ ਕਲ ਧਾਰੀਆ। ”” 
- ਗਉ ੫. ਛੰਤ ੨, ੨:੩ (248) 
(1) ਜਿਸ ਦੇ ਸਿਰ ਤੇ ਕੋਈ ਲੇਖ ਨਹੀਂ 
“ਸਰਬ ਜੀਆ ਸਿਰਿ ਲੇਖੁ ਧੁਰਾਹੂ ਬਿਨੁ ਲੇਖੈ ਨਹੀ ਕੋਈ ਜੀਉ। 
ਆਪਿ ਅਲੇਖੁ ਕੁਦਰਤਿ ਕਰਿ ਦੇਖੈ ਹੁਕਮਿ ਚਲਾਏ ਸੋਈ ਜੀਉ।” 





ਇੰ 


- ਸੋਰ ੧, ੧੧, ੧:੧੧੨ (598-99) 
(2) ਬੇਅੰਤ, ਜੋ ਲੇਖੇ ਵਿਚ ਨਹੀਂ - ਵੇਖੋ “ਅਲੇਖ? 
(1) ਬਿਨਾ ਲੇਖੇ (ਹਿਸਾਬ ਕਿਤਾਬ) ਦੇ 
“ਲੇਖਾ ਛੋਡਿ ਅਲੇਖੈ ਛੂਟਹ ਹਮ ਨਿਰਗੁਨ ਲੇਹੁ ਉਬਾਰੀ। ” 

- ਟੋਡੀ ੫, ੯, ੧:੨ (713) 

(2) ਲੇਖੇ ਤੋ ਰਹਿਤ 
“ਆਆਧੇ ਲੇਖ ਅਲੇਥਖੇ ਆਪੇ ਤੁਮ ਸਿਉ ਨਾਹੀ ਕਿਛੁ ਝਾੜਾ। ”” 

- ਮਾਰੂ ੫, ਸੋਲਾ ੧੦, ੩:੩ (1081) 


- ਗਉ ੫. ਸੁਖ ੮, ੧:੨ (272) 


- ਆਸਾ ੫, ੬੪, ੩੨ (387) 


“ਮਗਰ ਪਾਛੇ ਕਛੁ ਨ ਸੂਝੈ ਏਹੁ ਪਦਮੁ ਅਲੋਅ। ” 
- ਧਨਾ ੧, ੮, ੨੨ (663) 
(1) (ਸੰ.) ਵੇਖਿਆ 
“ਇਹ ਬਿਧਿ ਨਾਨਕ ਹਰਿ ਨੈਣ ਅਲੋਇ । ”? 
- ਟੋਡੀ ੫, ੧੮, ੨੨ (715) 


ਹੋਰ ਰੂਪ: 
ਅਲੋਇਅੜਾ - 
“ਜਾਨੀਅੜਾ ਹਰਿ ਜਾਨੀਅੜਾ ਨੈਣ ਅਲੋਇਅੜਾ ਹਰਿ ਜਾਨੀਅੜਾ। ”” 
- ਰਾਮ ੫, ਛੰਤ ੧, ੧:੨ (924) 


ਅਲੋਇਆ - 
“ਨੈਣ ਅਲੋਇਆ ਘਟਿ ਘਟਿ ਸੋਇਆ ਅਤਿ ਅੰਮ੍ਰਿਤ ਪ੍ਰਿਅ ਗੁੜਾ। ” 

- ਰਾਮ ੫, ਛੰਤ ੧, ੧:੩ (924) 
ਅਲੋਈਐ - 
“ਕੋਇ ਨ ਮੇਂਟੈ ਪ੍ਰਭ ਕਾ ਕੀਆ ਦੂਸਰ ਨਾਹੀ ਅਲੋਈਐ। ” 

- ਦੇਵ ੫, ੨, ੨:੧ (528) 

(2) ਖੋਲੂ ਕੇ 
“ਸਭਿ ਥਾਨ ਦੇਖੇ ਨੈਣ ਅਲੋਇ। ”” 


- ਰਾਮ ੫. ਅਸ ੪, ੮:੧ (915) 


“ਆਨ ਬਸਤੁ ਸਿਉ ਕਾਜੁਨ ਕਛੂਐ ਸੁੰਦਰ ਬਦਨ ਅਲੋਕ। ” 





ਤੀ 


- ਸਾਰ ਸੂਰ, ੧, ੧੨ (1253) 


ਵੇਖਣਾ 
“ਈਤ ਉਤ ਦਹਦਿਸ ਅਲੋਕਨ ਮਨਿ ਮਿਲਨ ਕੀ ਪਰ੍ਭ ਪਿਆਸ ਜੀਉ। ”” 
- ਰਾਮ ੫. ਰੁਤੀ ੫:੫ (928) 
(ਸੰ.) ਅਲੌਕਿਕ 
“ਸੁਰਗ ਪਵਿਤ੍ਰ ਮਿਰਤ ਪਵਿਤ੍ਾ ਪਇਆਲ ਪਵਿਤ੍ੁ ਅਲੋਗਨੀ। ”” 
- ਰਾਮ ੫. ੩, ੨੧੯੧ (883) 


ਅਲਗ (ਨਿਰੁਕਤ, ਸੰਥਿਆ;) ਅਲੌਕਿਕ, ਲੋਕਾਂ ਤੋ" ਵੱਖਰੀ, ਨਿਰਾਲੀ (ਸ਼ਬਦਾਰਥ, 
ਨਿਰਣਯ, ਦਰਪਣ) 
“ਕਹੁ ਨਾਨਕ ਲੋਗ ਅਲੋਗੀ ਰੀ ਸਖੀ। ? 

- ਆਸਾ ੫, ੧੫੭, ੨੬ (409) 


ਦਰਸਨ ਕਰੋ 
“ਨੈਨ ਅਲੋਵਉ ਸਾਧ ਜਨੋ । ”” 
- ਗਉ ੫, ੧੩, ੫:੧ (241) 


ਵੇਖਣਾ 
“ਅੰਤਰਿ ਬਾਹਰਿ ਇਕੁ ਨੈਣ ਅਲੋਵਣਾ। ”” 

- ਗੂਜ ੫, ਵਾਰ ੧੮:੬ (523) 
(1) (ਸੰ.) ਹਾਲਤ, ਦਸ਼ਾ, ਮਨੋਦਸ਼ਾ 
“ਤੁਰੀ ਅਵਸਥਾ ਸਤਿਗੁਰ ਤੇ ਹਰਿ ਜਾਨੁ । ” 

- ਗਉ ੧, ੧੨, ੧:੪ (154) 

(2) ਉਮਰ 
“ਅਨਿਕ ਜਤਨ ਕਰਿ ਇਹ ਤਨੁ ਰਾਖਹੁ ਰਹੈ ਅਵਸਥਾ ਪੂਰੇ। ” 

- ਕੇਦਾ ਕਬ, ੪, ੨੨ (1124) 


(ਸੰ.) ਦੁਆਈ, ਦਾਰੂ 


“ਗੁਨ ਗਾਵਹੁ ਨਿਤ ਰਾਮ ਕੇ ਇਹ ਅਵਖਦ ਜੋਗ । ”? 
- ਬਿਲਾ ੫, ੨੮, ੧੨ (807) 


ਹੋਰ ਰੂਪ: 


ਅਵਖਦੁ - 
“ਹਰਿ ਹਰਿ ਨਾਮੁ ਅਵਖਦੁ ਮੁਖਿ ਪਾਇਆ ਜਨ ਨਾਨਕ ਸੁਖਿ ਵਸੰਤੀ। ” 

- ਸੋਰ ੫, ੬੨, ੪:੩ (625) 
ਅਵਖਧ - 
ਸਾ ਸਭੇ ਕੀਤੀਅਨ ਨਿੰਦਕ ਕਾ ਦਾਰੂ ਨਾਹਿ। ” 

- ਗਉਂ ੪, ਵਾਰ ੨੯ਸ, ੫, ੨:੧ (315) 

ਅਵਖਧੁ - 
“ਨਾਮੁ ਅਵਖਧੁ ਜਿਨਿ ਜਨ ਤੇਰੈ ਪਾਇਆ। ”? 

- ਮਾਝ ੫. ੪੬, ੩੧ (107) 





274 


ਅਵਖਧ ---- (1) ਸਾਧਨ, ਤਰੀਕਾ 
“ਨਰ ਤੇ ਉਪਜਿ ਸੁਰਗ ਕਉ ਜੀਤਿਓ ਸੋ ਅਵਖਧ ਮੈ ਪਾਈ। ”” 
- ਗੋਂਡ ਨਾਮ, ੩, ੧:੨ (874) 
(2) ਦੁਆਈ, ਵੇਖੋ “ਅਵਖਦ ? 


(ਸੰ.) ਦੋਸ਼, ਐਬ, ਅੰਗੁਣ 
“ਗੁਣਾ ਗਵਾਈ ਗੰਠੜੀ ਅਵਗਣ ਚਲੀ ਬੰਨਿ। ” 
- ਸਿਰੀ ੧, ੨੪, ੪੧੨ (23) 
ਹੋਰ ਰੂਪ: 
ਅਵਗਣਾ - 
“ਤੁਧੁ ਗੁਣ ਮੈ ਸਭਿ ਅਵਗਣਾ ਇਕ ਨਾਨਕ ਕੀ ਅਰਦਾਸਿ ਜੀਉ। ”” 
- ਸੂਹੀ ੧, ਕੁਚ ੧:੧੫ (762) 
ਅਵਗਣਿ - (ਅਉਗਣਾਂ ਸਦਕਾ) 
“ਮਨਮੁਖਿ ਸਬਦੁ ਨ ਜਾਣਈ ਅਵਗਣਿ ਸੋ ਪਰ੍ਭੁ ਦੁਰਿ। ” 
`___= ਸਿਰੀ ੩, ੫੯, ੨੧੨ (37) 
ਅਵਗਣੁ - 
“ਸਗਲ ਗੁਣ ਅਵਗਣੁ ਨ ਕੋਈ ਹੋਹਿ ਨੀਤਾ ਨੀਤਾ। ”” 
- ਸੂਹੀ ੧, ਛੰਤ ੪, ੨੫ (765) 
ਅਵਗਨ - 
“ਮੇਰੇ ਗੁਣ ਅਵਗਨ ਨ ਬੀਚਾਰਿਆ। ”? 
- ਸਿਰੀ ੧, ਅਸ ੨੮, ੧੮੧ (72) 
ਅਵਗਨੁ - 
“ਗੁਨੁ ਅਵਗਨੁ ਮੇਰੋ ਕਛੁ ਨ ਬੀਚਾਰੋ । ? 
- ਆਸਾ ੫. 2੭, ੧੧ (372) 
ਅਵਗੁਣ - 
- ਸਿਰੀ ੩, ੬੦, ੪:੨ (37) 


- ਰਾਮ ੧, ਓਅੰ ੨੯੨ (933) 


“ਅਵਗੁਣੀ ਭਰਪੂਰ ਹੈ ਗੁਣ ਭੀ ਵਸਹਿ ਨਾਲਿ। ” 


- ਰਾਮ ੧, ਓਅੰ ੪੪੭ (936) 


“ਗੁਣੁ ਅਵਗੁਣੁ ਮੇਰਾ ਕਿਛੁ ਨ ਬੀਚਾਰਿਆ ਬਖਸਿ ਲੀਆ ਖਿਨ ਮਾਹੀ। ”” 

- ਵਡ ੫. ਛੰਤ ੧, ੪:੪ (577) 
ਅਵਗੂਨ - 
“ਹਮਰੇ ਅਵਗੁਨ ਸੰਗਿ ਗੁਰ ਮੇਟੇ ਜਨ ਨਾਨਕ ਮੇਲਿ ਲੀਏ ਪ੍ਰਭ ਪਾਸ । ? 

- ਕਾਨ ੪, ੩, ੪:੨ (1295) 





ਪਉ 


ਅਵਗੂਨੁ - 
“ਹਮ ਪਾਪੀ ਪਾਖੰਡੀ ਲੋਭੀ ਹਮਰਾ ਗੁਨ ਅਵਗੁਨੁ ਸਭੁ ਸਹਿਆ। ”” 
- ਦੇਵ ੫, ੨੪, ੧:੧ (533) 
(2) ਭੈੜੇ ਕੰਮ 
“ਬੁਧਿ ਵਿਸਰਜੀ ਗਈ ਸਿਆਣਪ ਕਰਿ ਅਵਗਣ ਪਛਤਾਇ। ” 
- ਸਿਰੀ ੧, ਪਹ ੨, ੩:੫ (76) 
ਹੋਰ ਰੂਪ: 
ਅਵਗਨ - 
“ਹਮ ਅਵਗਨ ਕਰਹ ਅਸੰਖ ਨੀਤਿ ਤੁਮ ਨਿਰਗੁਨ ਦਾਤਾਰੇ । ” 
- ਬਿਲਾ ੫, ੩੪, ੨:੧ (809) 
ਗੁਣੀਹੀਣ, ਗੁਣਾਂ ਤੋ” ਵਿਹੂਣਾ 
“ਤੂ ਗੁਣਦਾਤਾ ਨਿਧਾਨੁ ਹਹਿ ਅਸੀ ਅਵਗਣਿਆਰ। ” 
- ਮਲਾ ੧, ਵਾਰ ੧੩:੭ (1284) 
ਹੋਰ ਰੂਪ: 
ਅਵਗਣਿਆਰਿ - (ਪਾਪਣ, ਗੁਣ ਹੀਣ) 
“ਕਾਮਣਿ ਕਾਮਿ ਨ ਆਵਈ ਖੋਟੀ ਅਵਗਣਿਆਰਿ। ” 
- ਸਿਰੀ ੧, ਅਸ ੫, ੪:੧ (56) 


ਅਵਗਣਿਆਰੁ - 
“ਲਾਲੇ ਵਿਚਿ ਗੁਣੁ ਕਿਛੁ ਨਹੀ ਲਾਲਾ ਅਵਗਣਿਆਰੁ। ” 


- ਮਾਰੂ ੧, ਅਸ ੫, ੬:੧ (1011) 
ਅਵਗਣਿਆਰੇ - 
“ਗੁਣਦਾਤਾ ਹਰਿ ਰਾਇ ਹੈ ਹਮ ਅਵਗਣਿਆਰੇ। ” 
- ਗਉ ੩, ੩੮, ੩:੧ (163) 
ਅਵਗਨਿਆਰੇ - 
ਨ ਪਾਥਰ ਭਾਰੇ ਹਰਿ ਤਾਰੇ ਸੰਗਿ ਜਨਖੇ। ? 
- ਨਟ ੪, ੩, ੩੨ (976) 
ਅਵਗਨੀਆਰੇ - 
ਹੇ ਪਾਥਰ ਭਾਰੇ ਸਤਸੰਗਤਿ ਮਿਲਿ ਤਰੇ ਤਰਾਸ। ” 
- ਕਾਨ ੪, ੩, ੩੨ (1295) 
ਅਵਗੁਣਿਆਰੀ - 
“ਬਿਨੁ ਸਬਦੈ ਪਿਰੁ ਨ ਪਾਇਓ ਜਨਮੁ ਗਵਾਇਓ ਰੋਵੈ ਅਵਗੁਣਿਆਰੀ ਝੂਠੀ। ” 
- ਵਡ ੩, ਅਲਾ ੨, ੨:੪ (583) 
ਅਵਗੁਨੀਆਰੇ - 
“ਅਵਗੁਨੀਆਰੇ ਮਾਨਸੈ ਭਲੋ ਨ ਕਹਿਹੈ ਕੋਇ। ” 
- ਸਲੋ ਕਬ, ੭੨੧੨ (1368) 
(1) ਨਰਕ; ਮੰਦਾ (ਸ਼ਬਦਾਰਥ) 
“ਗਤਿ ਅਵਗਤਿ ਕੀ ਚਿੰਤ ਨਾਹੀ ਸਤਿਗੁਰੂ ਫੁਰਮਾਈ। ” 
- ਪ੍ਰਭਾ ੧, ੪, ੩੨ (1328) 





276 


(2) (ਸੰ.) 
ਉ. ਜੋ ਜਾਣਿਆ ਨਾ ਜਾਵੇ, ਭਾਵ ਈਸ਼ਵਰ (ਅਲਖ) 
ਅ. ਜੋ ਚੰਗੀ ਤਰ੍ਹਾਂ ਜਾਣਿਆ ਗਿਆ ਭਾਵ ਗਿਆਨ (ਸੰਥਾ) 
ਏ. ਅਵਿਨਾਸ਼ੀ (ਸ਼ਬਦਾਰਥ) 
“ਅਵਗਤਿ ਬਾਣਿ ਛੋਡਿ ਮ੍ਰਿਤ ਮੰਡਲਿ ਤਉ ਪਾਛੈ ਪਛੁਤਾਣਾ। ? 
- ਸਿਰੀ ਬੇਣੀ, ੧, ੪:੪ (93) 
ਅਵਗਨ -<--- (1) ਐਬ ਅੰਗਣ ਵੇਖੋ ਅਵਗਣ(1) 
(2) ਭੈੜੇ ਕੰਮ, ਵੇਖੋ ਅਵਗਣ (2) 
(3) ਟੰਟੇ, ਪੁਆੜੇ 
“ਇੜਾ ਪਿੰਗਲਾ ਸੁਖਮਨ ਬੰਦੇ ਏ ਅਵਗਨ ਕਤ ਜਾਹੀ। ” (ਇਹ ਅਭਿਆਸ ਦੇ ਟੰਟੇ 
ਕਿਥੇ ਗਏ ।) 
- ਗਉ ਕਬ, ੫੨, ੧:੨ (334) 


ਅਵਗਾਹਿ --- ਖੋਜ ਭਾਲ ਕਰਦਿਆਂ, ਖੋਜ ਖੋਜ ਕੇ, ਗਾਹ ਗਾਹ ਕੇ 


- ਗਉ ੫. ਸੁਖ ੧੬, ੩:੨ (284) 


- ਮਾਝ ੫, ਅਸ ੩੮, ੬:੧ (132) 


- ਮਾਝ ੫, ੧੨, ੧੩੨ (98) 


“ਜੋ ਜੋ ਕਰੈ ਅਵਗਿਆ ਜਨ ਕੀ ਹੋਇ ਗਇਆ ਤਤ ਛਾਰ। ? 
- ਧਨਾ ੫, ੫੨, ੧੨ (683) 
ਅਵਘਟ ---- (ਸੰ.) (1) ਉਚਾ ਨੀਵਾਂ, ਔਖਾ, ਔਖੀ 
“ਘਟ ਅਵਘਟ ਡੁਗਰ ਘਣਾ ਇਕੁ ਨਿਰਗੁਣੁ ਬੈਲੂ ਹਮਾਰ। ”? 
੍‌ - ਗਉ ਰਵਿ, ੧, ੧:੧ (345) 
“ਇਕ ਅਵਘਟ ਘਾਟੀ ਰਾਮ ਕੀ ਤਿਹ ਚੜਿ ਰਹਿਓ ਕਬੀਰ। ” 
- ਸਲੋ ਕਬ, ੧੬੫੨ (1373) 


ਹੋਰ ਰੂਪ: 
ਅਵਘਟਿ - 
“ਉਤਰਿ ਅਵਘਟਿ ਸਰਵਰਿ ਨਾਵੈ । ” 


- ਆਸਾ ੧, ਅਸ ੧, ੧:੧ (411) 
(2) ਕੁਮਾਰਗ (ਔਖਾ ਰਾਹ, “ਸ਼ਬਦਾਰਥ ”) 
“ਸੋ ਘਟੁ ਛਾਡਿ ਅਵਘਟ ਕਤ ਧਾਵਾ। ” 

- ਗਉ ਕਬ, ਬਾਅ ੧੦:੪ (340) 





277 


ਅਵਘਟਿ ---- (1) ਬਾਹਰ 
“ਘਟਿ ਅਵਘਟਿ ਰਵਿਆ ਸਭ ਠਾਈ ਹਰਿ ਪੂਰਨ ਬ੍ਰਹਮੁ ਦਿਖਾਈਐ। ” 
- ਦੇਵ ੫, ੧, ੧:੨ (528) 


(2) ਔਖਾ, ਵੇਖੋ “ਅਵਘਟਿ” 


ਅਵਝੇਰਾ ---- ਉਲਝਨ 
“ਚਿਤ੍ਰ ਬਚਿਤੁ ਇਹੈ ਅਵਝੇਰਾ । ? 


- ਗਉਂ ਕਬ, ਬਾਅ ੧੨:੩ (340) 


- ਸੂਹੀ ਕਬ, ੧, ੧:੧ (792) 


ਅਵਤਰਿਉ - (ਪ੍ਰਗਟ ਹੋ/ਜਨਮ ਲੈ ਕੇ) 
“ਨਾਨਕੁ ਕੁਲਿ ਨਿੰਮਲੁ ਅਵਤਰਿਉ ਅੰਗਦ ਲਹਣੇ ਸੰਗਿ ਹੁਅ। ? 
- ਸਵ ੩, ੧੬੫ (1395) 


ਬੇਥ੍ੂਵਾ, ਆਪ ਮੁਹਾਰਾ, ਅਵੈੜ 


“ਕਾਮੁ ਨ ਕਰਹੀ ਆਪਣਾ ਫਿਰਹਿ ਅਵਤਾ ਲੋਇ। ”” 
- ਗਉ ੫. ਵਾਰ ੧੧ਸ, ੫. ੧:੧ (320) 


ਅਵਤਾਰ ---- (ਸੰ.) (1) ਧਰਤੀ ਉਤੇ ਜਨਮ ਲੈਣ ਵਾਲਾ ਦੇਵਤਾ 
“ਬਿਆਪਤ ਸੁਰਗ ਨਰਕ ਅਵਤਾਰ । ”” 
- ਗਉ ੫, ੮੮, ੧੨ (182) 
“ਕਈ ਕੋਟਿ ਹੋਏ ਅਵਤਾਰ । ? 
- ਗਉਂ ੫. ਸੁਖ ੧੦, ੭:੩ (276) 
ਹੋਰ ਰੂਪ: 
ਅਵਤਾਰਾ - 
“ਹੁਕਮਿ ਉਪਾਏ ਦਸ ਅਵਤਾਰਾ। ”” 
- ਮਾਰੂ ੧, ਸੋਲਾ ੧੬, ੧੩:੧ (1037) 
ਅਵਤਾਰੀ - 
““ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ। ” 
- ਆਸਾ ੩, ਅਸ ੨੩, ੭੧ (423) 
ਅਵਤਾਰੁ - 
“ਤਤੁ ਬਿਚਾਰੁ ਯਹੈ ਮਥੁਰਾ ਜਗ ਤਾਰਨ ਕਉ ਅਵਤਾਰੁ ਬਨਾਯਉ। ” 
- ਸਵ ੫, ਮਥ ੬:੩ (1409) 
(2) ਜਨਮ 
“ਨਰਕੁ ਸੁਰਗੁ ਦੁਇ ਭੁੰਚਨਾ ਹੋਇ ਬਹੁਰਿ ਬਹੁਰਿ ਅਵਤਾਰ। ”” 
- ਗਉ ੫, ੧੫੮, ੨੧੨ (214) 
“ਮਾਨੁਖਾ ਅਵਤਾਰ ਦੁਲਭ ਤਿਹੀ ਸੰਗਤਿ ਪੋਚ । ? 
- ਆਸਾ ਰਵਿ, ੧, ੨:੨ (486) 





278 


ਹੋਰ ਰੂਪ: 
ਅਵਤਾਰੁ - 
“ਭਗਤਿ ਹੇਤਿ ਅਵਤਾਰੁ ਲੀਓ ਹੈ ਭਾਗੁ ਬਡੋ ਬਪੁਰਾ ਕੋ ਰੇ। ” 
- ਗਉ ਕਬ, ੭੦, ੧:੨ (338) 
(3) ਪ੍ਰਵੇਸ਼, ਉਤਾਰਾ, ਪੈਣਾ 
“ਨਾਨਕ ਨਾਮਿ ਬਿਸਾਰਿਐ ਨਰਕ ਸੁਰਗ ਅਵਤਾਰੁ । ? 
- ਗਉ ੫. ਥਿਤੀ ੯ਸ:੨ (298) 
ਹੋਰ ਰੂਪ: 
ਅਵਤਾਰਾਂ - 
“ਕਰਣ ਪਲਾਵ ਕਰੇ ਬਹੁਤੇਰੇ ਨਰਕਿ ਸੁਰਗਿ ਅਵਤਾਰਾ ਹੇ। ” 
- ਮਾਰੂ ੧, ਸੋਲਾ ੯, ੧੨੩ (1029) 
ਅਵਤਾਰੀ - 
“ਤਾ ਕਾ ਹੁਕਮੁ ਨ ਬੂਝੈ ਬਪੁੜਾ ਨਰਕਿ ਸੁਰਗਿ ਅਵਤਾਰੀ। ”” 
- ਆਸਾ ੩, ਅਸ ੨੩, ੬੧੨ (423) 


ਅਵਤਾਰੁ - 
“ਹਉ ਵਿਚਿ ਨਰਕਿ ਸੁਰਗਿ ਅਵਤਾਰੁ । ” 


- ਆਸਾ ੧, ਵਾਰ 2ਸ, ੧, ੧੭ (466) 


(1) ਅਵਤਾਰ ਧਾਰਨ ਵਿਚ 
““ਕਿਸਨੁ ਸਦਾ ਅਵਤਾਰੀ ਰੂਧਾ ਕਿਤੁ ਲਗਿ ਤਰੈ ਸੰਸਾਰਾ। ” 
- ਵਡ ੩, ੫. ੩੧ (559) 
(2) ਪ੍ਰਵੇਸ਼, ਵੇਖੋ “ਅਵਤਾਰ” (3) 
(3) ਅਵਤਾਰ, ਵੇਖੋ “ਅਵਤਾਰ” (1) 


(ਸੰ.) ਉਮਰ, ਆਯੂ 
“ਜਨਨੀ ਜਾਨਤ ਸੁਤੁ ਬਡਾ ਹੋਤੁ ਹੈ 
ਇਤਨਾਕੁ ਨ ਜਾਨੈ ਜਿ ਦਿਨ ਦਿਨ ਅਵਧ ਘਟਤੁ ਹੈ। ? 
- ਸਿਰੀ ਕਬ, ੧, ੧:੧ (91) 
ਹੋਰ ਰੂਪ: 
ਅਵਧਹਿ - 
“ਹਾ ਹਾ ਕਰਤ ਬਿਹਾਨੀ ਅਵਧਹਿ ਤਾ ਮਹਿ ਸੰਤੋਖੁ ਨ ਪਾਇਆ। ”” 
- ਜੈਤ ੫, ੧, ੨੨ (700) 
(2) ਸਮਾਂ, ਵੇਲਾ 
“ਇਨ ਮੈ ਕਛੁ ਨਾਹਿ ਤੇਰੋ ਕਾਲ ਅਵਧ ਆਈ। ”? 
- ਧਨਾ ਕਬ, ੫, ੧:੨ (692) 
ਅਵਧੂਤਾ ---- ਤਿਆਗੀ, ਨਾਂਗਾ ਸਾਧੂ, ਵੇਖੋ “ਅਉਧੂ ” 
“ਇਕ ਸਬਦੀ ਬਹੁਰੁਪਿ ਅਵਧੁਤਾ। ” 
੍‌ ਹੁ - ਸਿਰੀ ੫, ੨੭, ੫:੧ (71) 





279 


(1) (ਸੰ.) ਹੋਰ, ਦੂਜਾ 
“ਤਿਨ ਕਾ ਕਿਆ ਸਾਲਾਹਣਾ ਅਵਰ ਸੁਆਲਿਉ ਕਾਇ। ”” 
- ਸਿਰੀ ੧, ੪, ੪:੩ (15) 
ਹੋਰ ਰੂਪ: 
ਅਵਰਹਿ - (ਕਿਸ ਹੋਰ) 
“ਜਬ ਦੇਖਉ ਪ੍ਰਭੁ ਅਪੁਨਾ ਸੁਆਮੀ ਤਉ ਅਵਰਹਿ ਚੀਤਿ ਨ ਪਾਵਉ ਰੇ। ” 
- ਆਸਾ ੫, ੧੩੧, ੨੧ (404) 


ਅਵਰਾ - 
“ਸ੍ਰਪਨੀ ਤੇ ਆਨ ਛੂਛ ਨਹੀ ਅਵਰਾ। ”” 


- ਆਸਾ ਕਬ, ੧੯, ੩:੧ (480) 
ਅਵਰਿ - 
ਨ ਸਾਦ ਚਖਿ ਸਗਲੇ ਦੇਖੇ ਮਨ ਹਰਿ ਰਸੁ ਸਭ ਤੇ ਮੀਠਾ ਜੀਉ।” 
- ਮਾਝ ੫, ੨੨, ੧:੩ (100) 
ਅਵਰੀ - 
“ਧਨਵੰਤਾ ਇਵ ਹੀ ਕਹੈ ਅਵਰੀ ਧਨ ਕਉ ਜਾਉ।” 
- ਸਾਰ ੧, ਵਾਰ ੧੯ਸ, ੧, ੧੧ (1244) 
ਅਵਰੁ - 
“ਸੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ। ” 
- ਸਿਰੀ ੧, ੧, ੧੨ (14) 


“ਦਰਿ ਕੂਚ ਕੂਚਾ ਕਰਿ ਗਏ ਅਵਰੇ ਭਿ ਚਲਣਹਾਰ। ”” 
- ਸਿਰੀ ੧, ਅਸ ੧੭, ੩੨੨ (64) 
“ਨਾਨਕ ਨਾਮੁ ਨ ਚੇਤਨੀ ਅਗਿਆਨੀ ਅੰਧੁਲੇ ਅਵਰੇ ਕਰਮ ਕਮਾਹਿ। ? (ਹੋਰ ਹੀ) 
- ਸੋਰ ੪, ਵਾਰ ੧੫ਸ, ੩, ੧:੧ (648) 
ਅਵਰੇ' 


ਸੇ ਜਿਹਬਾ ਅਵਰੇ” ਕਾਮ। ”” 
- ਭੈਰ ਨਾਮ, ੧, ੨:੧ (1163) 
ਅਵਰੈ - 
“ਗੁਰ ਪਰਸਾਦਿ ਅਕਲਿ ਭਈ ਅਵਰੈ ਨਾਤਰੁ ਥਾ ਬੇਗਾਨਾ। ”” 
- ਗਉ ਕਬ, ੪੭, ੧":੨ (333) 
ਅਵਰੋ - (ਹੋਰ ਵੀ) 
“ਕਾਇਆ ਭੀਤਰਿ ਅਵਰੋ ਪੜਿਆ ਮੰਮਾ ਅਖਰੁ ਵੀਸਰਿਆ। ”? 
- ਆਸਾਂ ੧, ਪਟੀ ੨੮੨ (434) 
(2) ਹੋਰਨਾਂ 
“ਅਵਰ ਮਰਤ ਮਾਇਆ ਮਨੁ ਤੋਲੇ ਤਉ ਭਗ ਮੁਖਿ ਜਨਮੁ ਵਿਗੋਇਆ। ” 
- ਸਿਰੀ ਬੇਣੀ, ੧, ੩:੪ (93) 
“ਪ੍ਥਮੇ ਮਨੁ ਪਰਬੋਧੈ ਅਪਨਾ ਪਾਛੈ ਅਵਰ ਰੀਝਾਵੈ । ”” 
- ਆਸਾ ੫, ੪੩, ੨੯੧ (381) 





280 


ਹੋਰ ਰੂਪ: 
ਅਵਰਹ - 
“ਆਪਿ ਦ੍ਰਿੜੈ ਅਵਰਹ ਨਾਮੁ ਜਪਾਵੈ । ” 
- ਗਉ ੫. ਸੁਖ ੯, ੨:੯ (274) 
ਅਵਰਾ - 
“ਅੰਮ੍ਰਿਤ ਕਥਾ ਕਹੈ ਸਦਾ ਦਿਨੁ ਰਾਤੀ ਅਵਰਾ ਆਖਿ ਸੁਨਾਵਣਿਆ। ?” 
- ਮਾਝ ੩, ਅਸ ੧੬, ੨:੩ (118) 
ਅਵਰਾਹਾ - (ਹੋਰਨਾਂ ਨਾਲ) 
“ਏਤੇ ਵੇਸ ਕਰੇਦੀਏ ਮੁੰਧੇ ਸਹੁ ਰਾਤੋ ਅਵਰਾਹਾ। ”” 
- ਵਡ ੧, ੩, ੧੬ (557) 
ਅਵਰੀ - 
“ਅਵਰੀ ਨੋ ਸਮਝਾਵਣਿ ਜਾਇ। ”” (ਹੋਰਨਾਂ ਨੂੰ) 
` = ਮਾਝ ੧, ਵਾਰ ਪਸ, ੧, ੧:੨ (140) 
“ਤੇਰੇ ਗੁਣ ਹੋਹਿ ਨ ਅਵਰੀ। ” (ਹੋਰਨਾਂ ਵਿਚ) 
- ਆਸਾ ੧, ੩੫, ੧੨ (359) 
ਅਵਰੁ - 
“ਆਪੇ ਕਾਰ ਕਰਾਇਸੀ ਅਵਰੁ ਨ ਕਰਣਾ ਜਾਇ। ” 
- ਸਿਰੀ ੩, ੪੯, ੩:੩ (32) 


= ਗਉਂ ੧, ਅਸ ੧੧, ੧੨੧ (225) 
- ਧਨਾ ੫, ੯, ੧”:੧ (673) 


- ਸੋਰ ਕਬ, ੧੧, ੩:੨ (656) 


ਅਵਰੁ - 
“ਅੰਬਰੀਕ ਜਯਦੇਵ ਤ੍ਰਿਲੋਚਨੁ ਨਾਮਾ ਅਵਰੁ ਕਬੀਰੁ ਭਣੰ । ” 

- ਸਵ ੪, ਬਲ ੩੧੨ (1405) 
(ਸੰ.) ਜਮ; ਅਭਿਆਸ (ਨਿਰੁਕਤ); ਆਣਕੇ, ਵਰਤਕੇ (ਬਾਣੀ ਪ੍ਰਕਾਸ਼) 
“ਸਤ ਹਤੰ ਪਰਮ ਬਾਦੰ ਅਵਰਤ ਏਥਹ ਸੁਧ ਅਛਰਣਹ। ” 

- ਸਸ ੫, ੬੨੧੨ (1359) 

(ਦਰਪਣ “ਅਵਰਤਏਥਹ” ਨੂੰ ਇਕ ਸ਼ਬਦ ਲੈ ਕੇ ਇਸ ਨੂੰ () ਤੋਂ ਨਿਕਲਿਆ ਮੰਨ 
ਇਸ ਦੇ ਅਰਥ “ਮੁੜ ਮੁੜ ਉਚਾਰਨ” ਕਰ ਲੈਦਾ ਹੈ ।) 


(ਸੰ.) ਆਯੂ, ਉਮਰ 
“ਊਠਤ ਬੈਠਤ ਸੋਵਤ ਜਾਗਤ ਹਰਿ ਧਿਆਈਐ ਸਗਲ ਅਵਰਦਾ ਜੀਉ। ” 





281 


- ਮਾਝ ੫, ੨੪, ੧੩ (101) 


ਅਵਰਨ ---- ਹੋਰਨਾਂ ਨੂੰ 
“ਅਵਰਨ ਹਸਤ ਆਪ ਹਹਿ ਕਾਂਨੇ । ?? 
- ਗਉਂ ਕਬ, ੪੪, ੬:੧ (332) 


ਅਵਰਨੁ ---- ਵਰਨ ਆਸ਼ਰਮ ਰਹਿਤ, ਅਜਾਤ (ਸ਼ਬਦਾਰਥ, ਦਰਪਣ); ਜੋ ਅਮਰ ਨਹੀਂ, ਮਰਨ 
ਵਾਲਾ (ਨਿਰੁਕਤ, ਮਹਾਨਕੋਸ਼); ਛਾਦਨ ਰਹਿਤ (ਬਾਣੀ ਪ੍ਰਕਾਸ਼) 
“ਕਿ ਇਹ ਮਨੁ ਅਵਰਨੁ ਸਦਾ ਅਵਿਨਾਸੀ। ”” 
- ਮਲਾ ੩, ੧੦, ੧੨ (1261) 


1. ਜੋ ਵਰ (ਸ੍ਰੇਸ਼ਟ) ਨਹੀ, ਅਧਮ, ਨੀਵਾਂ 
“ਆਪਿ ਨਾਥੁ ਨਾਥੀ ਸਭੁ ਜਾ ਕੀ ਰਿਧਿ ਸਿਧਿ ਅਵਰਾ ਸਾਦ। ” 

- ਜਪੁ ੧, ੨੯੧੨ (6) 
(ਸੰਤ ਸੰਗਤ ਸਿੰਘ ਨੂੰ “ਅਵਰਨ ” (ਪਰਦਾ) ਤੋ“ ਨਿਕਲਿਆ ਮੰਨ ਇਸ ਦੇ ਅਰਥ 
“ਰੁਕਾਵਟ” ਕਰਦੇ ਹਨ। (ਰਿਧੀਆਂ ਸਿਧੀਆਂ, ਉਸ ਸੁਆਦ ਨੂੰ ਮਾਨਣ ਦੇ ਰਾਹ 
ਵਿਚ ਰੁਕਾਵਟ ਹਨ। ) 
2. ਹੋਰ, ਦੂਜਾ, ਵੇਖੋ “ਅਵਰ” (1) 
3. ਹੋਰਨਾਂ, ਵੇਖੋ “ਅਵਰ” (2) 


ਅਵਰੀਤਾ --- (ਸੰ.) ਨਿਰੰਤਰ (ਨਿਰੁਕਤ); (ਸੰ.) ਦੋਸ਼ ਰਹਿਤ, ਜਿਸ ਤੇ ਅਗਿਆਨ ਦਾ ਪਰਦਾ ਨਹੀ' 
(ਸ਼ਬਦਾਰਥ, ਮਹਾਨਕੋਸ਼); ਜਿਨ੍ਹਾਂ ਦੀ ਹੋਰ ਰੀਤੀ ਹੈ (ਬਾਣੀ ਪ੍ਰਕਾਸ਼) 


“ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ। ”” 
- ਸੂਹੀ ੧, ਛੰਤ ੪, ੨:੧ (765) 


“ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ। ” 
- ਮਾਝ ੧, ਵਾਰ ਦਸ, ੧, ੧:੨ (141) 
(2) ਸਭ ਤੋ ਪਹਿਲਾਂ ਦੀ, ਆਦਿ ਦੀ 
“ਅਲਹ ਅਵਲਿ ਦੀਨ ਕੋ ਸਾਹਿਬੁ ਜੋਰੁ ਨਹੀ ਫੁਰਮਾਵੈ । ” 
- ਆਸਾ ਕਬ, ੧੭, ੧੨ (480) 
(3) ਪਹਿਲੀ (ਗਿਣਤੀ) 
“ਅਵਲਿ ਸਿਫਤਿ ਦੂਜੀ ਸਾਬੂਰੀ। ” 
- ਮਾਰੂ ੫, ਸੋਲਾ ੧੨, ੯:੧ (1084) 


ਅਵਲੋਕਨ --- (ਸੰ.) ਵੇਖਣਾ, ਤਕਨਾ 


“ਕਰਿ ਕਿਰਪਾ ਪੁਭੁ ਨਦਰਿ ਅਵਲੋਕਨ ਅਪੁਨੈ ਚਰਣਿ ਲਗਾਈ । ”” 
- ਆਸਾ ੫, ੫੧, ੪:੧ (384) 


ਅਵਲੋਕਨੁ - 
“ਕ੍ਰਿਪਾ ਕਟਾਖੁ ਅਵਲੋਕਨੁ ਕੀਨੋ ਦਾਸ ਕਾ ਦੂਖੁ ਬਿਦਾਰਿਓ। ” 
- ਧਨਾ ੫, ੪੫, ੧:੨ (681) 





282 


ਅਵਲੋਕ੍ਰਾ - (ਦੇਖਿਆ) 

- ਸਵ ੪, ਗਯੰ ੨:੫ (1402) 
(1) ਵਿਅਰਥ ਗਲਾਂ (ਸ਼ਬਦਾਰਥ), ਅਵੈੜ ਹੋ ਕੇ (ਦੁਬਿੱਧਾ ਵਿਚ) (ਬਾਣੀ ਪਰਕਾਸ਼, 
ਦਰਪਣ); ਆਵੇ ਦੀ ਅਗ (ਨਿਰੁਕਤ, ਕੋਸ਼); ਨਿਸਫਲ, ਵਿਰਥਾ (ਮਹਾਨਕੋਸ਼) 
“ਗੁਰਮੁਖਿ ਹੋਵੈ ਸੁ ਸਾਚੁ ਵਖਾਣੈ ਮਨਮੁਖਿ ਪੰਚੈ ਅਵਾਈ ਹੇ। ”” 

- ਮਾਰੂ ੧, ਸੋਲਾ ੪, ੬:੩ (1023) 

(2) ਅਵੈੜ, ਬੇਮੁਹਾਰਾ 
“ਮਨਮੁਖਿ ਰਾਮੁ ਨ ਜੰਧੈ ਅਵਾਈ। ”” 

- ਮਾਰੂ ੧, ੫, ੧੫:੨ (1025) 


(ਸੰ.) ਘਰ, ਮਕਾਨ, ਨਿਵਾਸ 
“ਕਬੀਰ ਗਰਬੁ ਨ ਕੀਜੀਐ ਊਚਾ ਦੇਖਿ ਅਵਾਸੁ । ” 
- ਸਲੋ ਕਬ, ੩੮:੧ (1366) 


(ਸੰ.) ਅਹਿਲ, ਸਥਿਰ 
“ਕਵਨ ਗੁਫਾ ਜਿਤੁ ਰਹੈ ਅਵਾਹਨੁ । ? 
- ਰਾਮ ੧, ਸਿਗੋ ੪੫:੪ (943) 


(1) (ਸੰ.) ਅਗਿਆਤ, ਅਰੂਪ, ਅਲਖ 
“ਅਵਿਗਤ ਨਾਥੁ ਨ ਲਖਿਆ ਜਾਇ। ” 

- ਆਸਾ ੧, ਅਸ ੧, ੬੧੪ (411) 
ਹੋਰ ਰੂਪ: 
ਅਵਿਗਤੁ - 
“ਆਪੇ ਅਵਿਗਤੁ ਆਪ ਸੰਗਿ ਰਚਨਾ। ” (ਅਰੂਪ, ਵਿਅਕਤੀ ਰਹਿਤ) 

- ਬਿਲਾ ੫, ੭, ੪੧੧ (803) 

ਅਵਿਗਤੈ - 
“ਕਿਉ ਤਤੈ ਅਵਿਗਤੈ ਪਾਂਵੈ ਗੁਰਮੁਖਿ ਲਗੈ ਪਿਆਰੋ। (ਵਿਅਕਤੀ ਰਹਿਤ, 
ਅਦ੍ਰਿਸ਼ਟ) 


ਅਵਿਗਤੋ - 
“ਅਵਿਗਤੋ ਨਿਰਮਾਇਲੁ ਉਪਜੇ ਨਿਰਗੁਣ ਤੇ ਸਰਗੁਣ ਥੀਆ। ”” 
- ਰਾਮ ੧, ਸਿਗੋ ੨੪੧ (940) 
(2) ਅਵਿਨਾਸ਼ੀ, ਨਾਸ ਰਹਿਤ, ਜੋ ਚਲਾਇਮਾਨ ਨਹੀ' 
“ਅਵਿਗਤ ਅਗਨਤ ਅਥਾਹ ਠਾਕੁਰ ਸਗਲ ਮੰਝੇ ਬਾਹਰਾ । ” 
- ਆਸਾ ੫. ਛੰਤ ੫, ੪:੩ (456) 


- ਰਾਮ ੧, ਸਿਗੋ ੨੨੩ (940) 


ਹੋਰ ਰੂਪ: 
ਅਵਿਗਤਿ - 
“ਗੁਰ ਬਚਨੀ ਅਵਿਗਤਿ ਸਮਾਈਐ ਤਤੁ ਨਿਰੰਜਨੁ ਸਹਿਜਿ ਲਹੈ । ”” 
- ਰਾਮ ੧, ਸਿਗੋ ੨੩:੩ (940) 





283 


ਅਵਿਗਤੁ - 
“ਅਵਿਨਾਸੀ ਅਵਿਗਤੁ ਅਗੋਚਰੁ ਸਦਾ ਸਲਾਮਤਿ ਖਸਮੁ ਹਮਾਰਾ। ” 
- ਆਸਾ ੫, ੨੧, ੧":੨ (376) 
ਅਵਿਗਤੋ - 
“ਅਵਿਗਤੋ ਹਰਿ ਨਾਥੁ ਨਾਥਹ ਤਿਸੈ ਭਾਵੈ ਸੋ ਥੀਐ । ”” 
- ਬਿਲਾ ੧, ਛੰਤ ੨, ੧:੩ (843) 
(1) ਅਮੁਕਤੀ, ਬੇਗਤੀ, ਮਾੜੀ ਗਤੀ (ਅਪਗਤਿ) 
“ਗਤਿ ਅਵਿਗਤਿ ਕਛੁ ਨਦਰਿ ਨ ਆਇਆ। ” 
- ਸਿਰੀ ੫, ੯੬, ੪:੧ (51) 
(2) ਨੀਵੀ' ਹਾਲਤ/ਦਸ਼ਾ 
“ਤਿਨ ਕੀ ਗਤਿ ਅਵਿਗਤਿ ਤੁੰ ਹੈ ਜਾਣਹਿ ਜਿਨਿ ਇਹ ਰਚਨ ਰਚਾਈ। ”” 
੍‌੍ - ਆਸਾ ੩, ਛੰਤ ੭, ੯:੪ (441) 
“ਤੇਰੀ ਗਤਿ ਅਵਿਗਤਿ ਨਹੀ ਜਾਣੀਐ । ”” 
- ਬਸੰ ੧, ੨, ੩:੩ (1168) 
(3) ਅਵਿਨਾਸ਼ੀ, ਵੇਖੋ “ਅਵਿਗਤ” (2) 
(ਸੰ. , (ਨਿਊਨ, ਕਮੀਨ)) ਨੀਵੀ' ਜਾਤੀ/ਵਰਣ ਦਾ 
“ਤੁਮਰਾ ਜਨੁ ਜਾਤਿ ਅਵਿਜਾਤਾ ਹਰਿ ਜਪਿਓ ਪਤਿਤ ਪਵੀਛੇ । ”” 
- ਬਸੰ ੪, ੪, ੨੧ (1178) 
(ਸੰ.) ਧਨਹੀਨ, ਦੀਨ 
“ਅਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਵਣਹ। ” 
- ਸਸ ੫, ੪੬:੩ (1358) 


- ਗਊ ੫, ੧੨੦, ੨:੨ (190) 


“ਤੇਰੇ ਨਾਮ ਅਵਿਲੰਬਿ ਬਹੁਤੁ ਜਨ ਉਧਰੇ ਨਾਮੇ ਕੀ ਨਿਜਮਤਿ ਏਹ। ”” 

- ਗੋਂਡ ਨਾਮੁ, ੩, ੨:੨ (874) 
(ਸੰ.) ਮੈਂ ਵੇਖਦਾ ਹਾਂ 
“ਅਵਿਲੋਕਉ ਰਾਮ ਕੋ ਮੁਖਾਰਬਿੰਦ। ? 

- ਕਾਨ ੫, ੩੨, ੧":੧ (1304) 
ਵੇਖਣ ਲਈ 
“ਚਿਤ ਸਿਮਰਨੁ ਕਰਉ ਨੈਨ ਅਵਿਲੋਕਨੇ ਸੂਵਨ ਬਾਨੀ ਸੁਜਸੁ ਪੂਰਿ ਰਾਖਉ। ” 

- ਧਨਾ ਰਵਿ, ੨, ੧:੧ (694) 


ਹੋਰ ਰੂਪ: 


ਅਵਿਲੋਕੇ - (ਧਿਆਨ ਨਾਲ ਵੇਖੇ) 
“ਸਾਸਤ ਬੇਦ ਪੁਰਾਨ ਅਵਿਲੋਕੇ ਸਿਮ੍ਿਤਿ ਤਤ ਬੀਚਾਰਾ। ? 





284 


- ਦੇਵ ੫, ੨੦, ੧੧ (532) 


ਅਵੀਚਾਰੀ --- (ਸੰ.) ਅਗਿਆਨੀ, ਵਿਚਾਰਹੀਨ, ਬੇਸਮਝ 
“ਮੂਰਖ ਮੁਗਧ ਅਗਿਆਨ ਅਵੀਚਾਰੀ। ”” 
- ਆਸਾ ੫, ੬੯, ੨੧ (388) 


“ਗੁਰਮੁਖ ਸਿਉ ਮਨਮੁਖੁ ਅੜੈ ਡੁਬੈ ਹਕਿ ਨਿਆਇ। ”” 
- ਮਾਝ ੧, ਵਾਰ ੨੨ਸ, ੨, ੧:੪ (148) 


(ਫਾ. ਆਨ) ਉਸ, ਉਹ 
“ਨ ਰਿਜਕੁ ਦਸਤ ਆ ਕਸੇ। ” 
- ਮਾਝ ੧, ਵਾਰ ੧੩ਸ, ੧, ੫:੧ (144) 


(1) (ਸੰ.) ਆਉਣਾ, ਗਤੀ ਦਾ (ਚਾਲ ਦਾ) ਭਾਵ ਹੈ 
“ਸਿਧੁ ਹੋਵਾ ਸਿਧਿ ਲਾਈ ਰਿਧਿ ਆਖਾ ਆਉ। ”? 
- ਸਿਰੀ ੧, ੧, ੩:੧ (14) 


- ਮਾਝ ੪, ੩, ੨੯੧ (95) 


“ਮਨ ਮੋਹੁ ਚੁਕਾਇਆ ਜਾ ਤਿਸੁ ਭਾਇਆ ਕਰਿ ਕਿਰਪਾ ਘਰਿ ਆਓ। ” 

- ਤੁਖਾ ੧, ਬਾਰਾ ੧੬:੩ (1109) 
(2) ਸਨਮਾਨ ਵਜੋ “ਆਵੋ” ਕਹਿਣਾ, ਜੀ ਆਇਆ ਕਹਿਣਾ 
“ਅੰਤਰਿ ਆਉ ਨ ਬੈਸਹੁ ਕਹੀਐ ਜਿਉ ਸੁੰਵੈ ਘਰਿ ਕਾਓ।” 

- ਵਡ ੧, ਅਲਾ ੫, ੧:੪ (581) 
“ਆਉ ਬੈਠ ਆਦਰੁ ਸਭ ਥਾਈ ਊਨ ਨ ਕਤਹੂੰ ਬਾਤਾ। ” 

- ਸੋਰ ੫, ੯੪, ੨੧੧ (631) 

(3) ਆਉਣਾ ਕੇਵਲ ਕਿਰਿਆ ਰੂਪ ਵਿਚ 
“ਸਖੀ ਆਉ ਸਖੀ ਵਸਿ ਆਉ ਸਖੀ ਅਸੀ ਪਿਰ ਕਾ ਮੰਗਲੁ ਗਾਵਹ। ”” 

- ਬਿਲਾ ੫, ਛੰਤ ੩, ੧:੧ (847) 
(ਪਹਿਲਾ “ਆਉ” (1) ਅਰਥ ਵਿਚ ਹੈ ।) 


(1) (ਸੰ.) (ਆਉਣਾ) ਆ ਕੇ 
“ਖੋਟੇ ਖੋਟੁ ਕਮਾਵਣਾ ਆਇ ਗਇਆ ਪਤਿ ਖੋਇ। ”? 

- ਸਿਰੀ ੧, ੨੩, ੩:੩ (23) 
“ਲਖ ਚਉਰਾਸੀਹ ਤਰਸਦੇ ਜਿਸੁ ਮੇਲੇ ਸੁ ਮਿਲੈ ਹਰਿ ਆਇ। ” 

- ਸਿਰੀ ੩, ੩੯, ੪:੨ (29) 
“ਆਇ ਨ ਜਾਈ ਥਿਰੁ ਸਦਾ ਗੁਰਸਬਦੀ ਸਚੁ ਜਾਣੁ । ” 

- ਸਿਰੀ ੫, ੨੬, ੧":੨ (10) 


ਹੋਰ ਰੂਪ: 





285 


ਆਇਉ - (ਆਇਆ ਹੈ) 
“ਜੈਦੇਵ ਆਇਉ ਤਸ ਸਫੁਟੰ ਭਵ ਭੂਤ ਸਰਬਗਤੰ । ” 
੍‌੍ - ਗੂਜ ਜੈਦੇ, ੧, ੫:੨ (526) 
ਆਇਓ - (ਚਲਕੇ ਆਉਣਾ) 
“ਸਭ ਤਜਿ ਅਨਾਥੁ ਏਕ ਸਰਣਿ ਆਇਓ। ”? 
- ਗਉਂ ੫, ੧੧੯, ੩:੧ (189) 
ਆਇਓਇ - (ਆ ਗਿਆ ਹੈ) 
“ਨਾਨਕ ਨਾਮੁ ਸਮਾਲਿ ਤੂੰ ਸੋ ਦਿਨੁ ਨੇੜਾ ਆਇਓਇ। ”” 
- ਸਿਰੀ ੫, ੯੨, ੪੨ (50) 
ਆਇਓਹਿ - (ਆਇਆ ਹੈ) 
“'ਦੁੜਾ ਆਇਓਹਿ ਜਮਹਿ ਤਣਾ। ”” 
ਹੁ - ਸਿਰੀ ਤਿਲੋ, ੨, ੧%:੧ (92) 
ਆਇਅਉ - (ਆਇਆ ਹੈ) 
“ਛਤ੍ਰ ਸਿੰਘਾਸਨੁ ਪਿਰਥਮੀ ਗੁਰ ਅਰਜੁਨ ਕਉ ਦੇ ਆਇਅਉ। ” 
- ਸਵ ੫, ਹਰਿ ੨੬ (1409) 
ਆਇਅੜਾਂ - 
“ਪਰ੍ਭੁ ਘਰਿ ਆਇਅੜਾ ਗੁਰ ਚਰਣੀ ਲਾਗੀ ਰਾਮ। ” 
- ਬਿਲਾ ੫, ਛੰਤ ੧, ੪:੨ (846) 
ਆਇਅੜੇ - 
“ਘਰਿ ਆਇਅੜੇ ਸਾਜਨਾ ਤਾ ਧਨ ਖਰੀ ਸਰਸੀ ਰਾਮ। ? 
- ਸੂਹੀ ੧, ਛੰਤ ੩, ੨:੧ (765) 
ਆਇਆ - 
“ਤ੍ਰਿਹਿ ਗੁਣ ਬੰਧੀ ਦੇਹੁਰੀ ਜੋ ਆਇਆ ਜਗਿ ਸੋ ਖੇਲੁ । ? 
- ਸਿਰੀ ੧, ੧੮, ੪੨ (21) 
ਆਇਆਂ - (ਆਉਣ ਨਾਲ) 
“ਸਤਿਗੁਰ ਸਰਣੀ ਆਇਆਂ ਬਾਹੁੜਿ ਨਹੀ ਬਿਨਾਸੁ । ” 
- ਸਿਰੀ ੫, ੯੯, ੪:੩ (52) 
ਆਇਬੋ - 
“ਨਾ ਕਛੁ ਆਇਬੋ ਨਾ ਕਛੁ ਜਾਇਬੋ ਰਾਮ ਕੀ ਦੁਹਾਈ। ” 
- ਧਨਾ ਪੀਪਾ, ੧, ੧੧੨ (695) 
ਆਇਲਾ - 
“ਗਰੁੜ ਚੜੇ ਗੋਬਿੰਦ ਆਇਲਾ। ”? 
- ਭੈਰ ਨਾਮ, ੧੦, ੧੫੨ (1166) 
ਆਇੜਿਆਂ - 
“ਫਰੀਦਾ ਜੇ ਮੈ ਹੋਦਾ ਵਾਰਿਆ ਮਿਤਾ ਆਇੜਿਆਂ। ” 
- ਸਲੋ ਫਰ, ੨੨੦੧ (1379) 


ਆਈ - 
“ਰੂਪ ਹੀਨ ਬੁਧਿ ਬਲਹੀਨੀ ਮੋਹਿ ਪਰਦੇਸਨਿ ਦੂਰ ਤੇ ਆਈ। ”” 
- ਗਉਂ ੫, ੧੧੮", ੧:੧ (204) 





266 


“ਇਕਿ ਆਵਹਿ ਇਕਿ ਜਾਵਹਿ ਆਈ। ” (ਆਕੇ) 
- ਆਸਾ ੧, ੧੫. ੧੧ (353) 
ਆਈਅਲੇ - 
“ਐਸਾ ਅਧਮੁ ਅਜਾਤਿ ਨਾਮਦੇਉ ਤਉ ਸਰਨਾਗਤਿ ਆਈਅਲੇ। ” 
- ਮਾਲੀ ਨਾਮ, ੨, ੨:੨ (988) 
ਆਈਆਂ - 
“ਗਣਤ ਗਣਾਵਣਿ ਆਈਆ ਸੂਹਾ ਵੇਸੁ ਵਿਕਾਰੁ । ” 
- ਸਿਰੀ ੧, ਅਸ ੨, ੧੨ (54) 
ਆਈਐ - 
“ਗੁਰ ਸਰਣਿ ਨ ਆਈਐ ਬ੍ਰਹਮੁ ਨ ਪਾਈਐ। ?” 
- ਰਾਮ ੧, ਅਸ ੪, ੬:੧ (904) 
ਆਈਹੋ - 
“ਤੁਸੀ ਰੋਵਹੁ ਰੋਵਣ ਆਈਹੋ ਝੂਠਿ ਮੁਠੀ ਸੰਸਾਰੇ। ? 
੍‌ - ਵਰ ੧, ਆਲਾ ੩, ੭:੧ (580) 
ਆਈਲੇ - 
“ਰੁਤਿ ਆਈਲੇ ਸਰਸ ਬਸੰਤ ਮਾਹਿ। ”? 
- ਬਸੰ ੧, ੨, ੧:੧ (1168) 
ਆਏ - 
“ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ। ? 
- ਗੂਜ ੪, ਸੋਦ ੪, ੩:੨ (10) 
(2) ਇਕ ਸਥਿਤੀ ਦਾ ਲਖਾਇਕ (ਭਾਵ) 
“ਕਰਿ ਕਿਰਪਾ ਮੇਲਾਇਅਨੁ ਹਰਿਨਾਮੁ ਵਸਿਆ ਮਨਿ ਆਇ। ” 
- ਸਿਰੀ ੩, ੪੪, ੧੨ (30) 
“ਬਹੁ ਬਿਧਿ ਕਰਮ ਕਮਾਵਦੇ ਦੂਣੀ ਮਲੁ ਲਾਗੀ ਆਇ। ”” 
- ਸਿਰੀ ੩, ੬੪, ੧:੩ (39) 
“ਹਉਮੈ ਕਰਮ ਕਮਾਵਦੇ ਜਮਡੰਡੁ ਲਗੈ ਤਿਨ ਆਇ। ”? 
- ਸਿਰੀ ੩, ਅਸ ੧੯, ੧:੧ (65) 
“ਆਇ ਲਗੇ ਨੀ ਦਿਹ ਥੋੜੜੇ ਜਿਉ ਪਕਾ ਖੇਤੁ ਲੁਣੀਐ। ”” 
- ਗਉਂ ੪, ਵਾਰ ੩੦:੩ (316) 


ਹੋਰ ਰੂਪ: 
ਆਇਆ - 
“ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਲਾਵੀ ਆਇਆ ਖੇਤੁ । ” 
- ਸਿਰੀ ੧, ਪਹ ੧, ੪:੧ (75) 
“ਓੜਕੁ ਆਇਆ ਤਿਨ ਸਾਹਿਆ ਵਣਜਾਰਿਆ ਮਿਤ੍ਰਾ ਜਰੁ ਜਰਵਾਣਾ ਕੰਨਿ। ” 
- ਸਿਰੀ ੧, ਪਹ ੨, ੫੧ (70) 


ਆਇਐ - 
“ਅੰਦਰਿ ਵਰਤੈ ਠਾਢਿ ਪ੍ਰਭਿ ਚਿਤਿ ਆਇਐ। ”” 

- ਗੂਜ ੫, ਵਾਰ ੮:੩ (520) 
(“ਚਿਤਿ ਆਈਐ , “ਆਇਐ ਚਿਤਿ” ਕਰਕੇ ਹੀ ਆਇਆ ਹੈ) 





267 


ਆਈ - (ਆ ਜਾਂਦੀ ਹੈ) 
“ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ। ” 
- ਜਪ ੧, ੩੨੧੪ (7) 

“ਮੇਰੈ ਮਨਿ ਐਸੀ ਭਗਤਿ ਬਨਿ ਆਈ। ”? 

- ਆਸਾ ੪, ੬੨, ੧੨ (368) 
ਆਈਆਂ - 
““ਵਵੈ ਵਾਰੀ ਆਈਆ ਮੂੜੇ ਵਾਸੁਦੇਉ ਤੁਧੁ ਵੀਸਰਿਆ। ” 

- ਆਸਾ ੩, ਪਟੀ ੧੨:੧ (435) 
ਆਈਐ - 
“ਸੇਵਿ ਸੁਆਮੀ ਸਤਿਗੁਰੁ ਦਾਤਾ ਮਨ ਬੰਛਤ ਫਲ ਆਈਐ। ?” 

- ਗਉਂ ੫, ੧੫੩, ੨੨ (213) 


“ਨਿਰਮਲ ਨਾਮੁ ਵਸਿਆ ਮਨਿ ਆਏ। ” 
- ਮਾਝ ੩, ਅਸ ੨੦, ੨੧ (121) 
(3) ਨਾਲ (ਭਾਵ) 
“ਮਿਲੀਆਂ ਆਇ ਸੰਜੋਗਿ ਜਾਂ ਤਿਸੁ ਭਾਵੀਆ। ? 
- ਰਾਮ ੫, ਵਾਰ ੧੫:੮ (964) 
“ਮਨੁ ਤਨੁ ਮੈਲਾ ਅਵਗੁਣੀ ਚਿੰਜੁ ਭਰੀ ਗੰਧੀ ਆਇ। ?” 
- ਸਲੋ ੧, ੧੦੨ (1411) 
(4) ਜੰਮਦਾ (ਭਾਵ) 
“ਅੰਧੁਲੇ ਕੀ ਮਤਿ ਅੰਧਲੀ ਬੋਲੀ ਆਇ ਗਇਆ ਦੁਖੁ ਤਾਹਾ ਹੇ । ” 
- ਮਾਰੂ ੧, ਸੋਲਾ ੧੨, ੧੧:੩ (1033) 


ਹੋਰ ਰੂਪ: 
ਆਈਐ - 
“ਸਭੁ ਜਗੁ ਠਗਿਓ ਠਗਿ ਆਈਐ ਜਾਈਐ। ” 


- ਮਾਝ ੧, ਵਾਰ ੧੯:੭ (147) 
ਆਇਓ ---- (1) ਆਇਆ (ਪ੍ਰਾਪਤੀ) 
“ਸਬਦੈ ਸਾਦੁ ਨ ਆਇਓ ਲਾਗੇ ਦੂਜੈ ਭਾਇ। ”” 
੍‌ - ਸਿਰੀ ੩, ੩੮, ੨:੨ (28) 
“ਕਦ ਹੀ ਚਿਤਿ ਨ ਆਇਓ ਜਿਨਿ ਜੀਉ ਪਿੰਡੁ ਦੀਆ। ” 
- ਸਿਰੀ ੫, ੭੪, ੩:੩ (43) 
“ਉਨ ਕੈ ਬਸਿ ਆਇਓ ਭਗਤਿ ਬਛਲੁ ਜਿਨਿ ਰਾਖੀ ਆਨ ਸੰਤਾਨੀ। ”” 
- ਸਾਰ ੫, ੩੧, ੨੧ (1210) 


- ਸਿਰੀ ੫, ੯੬, ੪:੧ (51) 





288 


- ਸਿਰੀ ੧, ਅਸ ੨੮, ੧੦:੧ (72) 

“ਜਮ ਕਾ ਮਾਰਗੁ ਦ੍ਰਿਸਟਿ ਨ ਆਇਆ। ” 

- ਗਉ ੫. ੧੫੫, ੨੨੨ (197) 
“ਘਟਿ ਘਟਿ ਨਦਰੀ ਆਇਆ। ”” 

- ਗਉਂ ੫, ੧੪੦, ੪:੨ (210) 
ਆਈਆਂ - 
“ਜਾ ਮਿਲਿਆ ਪੂਰਾ ਸਤਿਗੁਰੂ ਤਾ ਹਾਜਰੁ ਨਦਰੀ ਆਈਆ। ” 

- ਗਉ ੪, ਵਾਰ ੨੩:੪ (313) 
(2) ਚਲ ਕੇ ਆਉਣ, ਵੇਖੋ “ਆਇ” (1) 
(3) ਜਾਣਾ, ਗਿਆ (ਭਾਵ) 
“ਜਤਕਤ ਦੇਖਉ ਤਤ ਤਤ ਤੁਮ ਹੀ ਮੋਹਿ ਇਹੁ ਬਿਸੁਆਸੁ ਹੋਇ ਆਇਓ। ” 

- ਗਉ ੫, ੧੨੩", ੧:੧ (205) 


“ਜਾ ਸਤਿਗੁਰੁ ਸਰਾਫੁ ਨਦਰਿ ਕਰਿ ਦੇਖੈ ਸੁ ਆਵਗੀਰ ਸਭਿ ਉਘੜਿ ਆਏ ।” 
- ਗਉਂ ੪, ਵਾਰ ੭ਸ, ੪, ੧:੫ (303) 
(1) ਆਉਣਾ ਭਾਵ ਜਨਮ ਲੈਣਾ 
“ਜੋ ਇਸੁ ਮਾਰੇ ਤਿਸ ਕਾ ਆਇਆ ਗਨੀ। ”? 
- ਗਉਂ ੫, ਅਸ ੫, ੪:੧ (238) 


“ਨਾਨਕ ਆਏ ਸੇ ਪਰਵਾਣੁ ਹਹਿ ਜਿਨ ਗੁਰਮਤੀ ਹਰਿ ਧਿਆਇ। ” 
- ਸਿਰੀ ੩, ੩੮, ੪:੩ (28) 


(2) ਜ਼ਰੂਰੀ ਹੈ, ਆਵਸ਼ਕ ਹੈ 
“ਸਭਨਾ ਮਰਣਾ ਆਇਆ ਵੇਛੋੜਾ ਸਭਨਾਹ। ”” 


- ਸੋਰ ੧, ੧, ੧:੧ (595) 
(3) ਪਿਆ (ਭਾਵ) 
“ਜਿਨ ਦਿਸਿ ਆਇਆ ਹੋਹਿ ਰਲੀਆ ਜੀਅ ਸੇਤੀ ਗਹਿ ਰਹਹਿ। ”” 
- ਸੂਹੀ ੧, ਛੰਤ ੪, ੨:੪ (765) 
(4) ਹੋ ਗਿਆ 
“ਕਾਰਜੁ ਆਇਆ ਸਗਲਾ ਰਾਸਿ। ”” 
- ਭੈਰ ੫, ੫੬, ੧:੨ (1152) 
(5) ਰਲਕੇ ਆਉਣਾ, ਵੇਖੋ “ਆਇ” (1) 
(6) ਇਕ ਸਥਿਤੀ ਦਾ ਲਖਾਇਕ, ਵੇਖੋ “ਆਇ” (2) 
(7) ਪ੍ਰਾਪਤੀ, ਵੇਖੋ “ਆਇਓ” (1) 


“-ਆਇੜੇ (ਗੁਰਮੁਖੀ ਲਿਪੀ ਦੇ ਦੂਜੇ ਸੂਰ ਚਿਲ) ਦੁਆਰਾ 
“ਆਇੜੈ ਆਪਿ ਕਰੇ ਜਿਨਿ ਛੋਡੀ ਜੋ ਕਿਛੁ ਕਰਣਾ ਸੁ ਕਰਿ ਰਹਿਆ।” 
- ਆਸਾਂ ੧, ਪਟੀ ੩੫੧ (434) 





269 


- ਗਉ ੧, ਅਸ ੧. ੧:੪ (220) 
(2) ਚਲਕੇ ਆਉਣਾ, “ਵੇਖੋ ਆਇ” (1) 
(3) ਇਕ ਸਥਿਤੀ ਦਾ ਲਖਾਇਕ, ਵੇਖੋ “ਆਇ” (2) 
(4) ਆਉਣੀ ਹੈ 
“ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ। ” 
- ਆਸਾ ੧, ਵਾਰ ੨੦੩ (474) 
(5) ਹੋ ਜਾਣਾ, ਹੋਈ 
“ਰਾਮ ਸੰਗਿ ਨਾਮਦੇਵ ਜਨ ਕਉ ਪ੍ਰਤਗਿਆ ਆਈ। ” 
- ਟੋਡੀ ਨਾਮ, ੨, ੧:੧ (718) 
(6) ਮਾਇਆ 
“ਆਈ ਪੁਤਾ ਇਹੁ ਜਗੁ ਸਾਰਾ। ”” 
੍‌੍ - ਬਿਲਾ ੧, ਥਿਤੀ ੧੧:੩ (839) 
(“ਸੀ ਗੁਰੂ ਗ੍ਰੰਥ ਕੋਸ਼” ਵਿਚ ਇਸ ਦੇ ਅਰਥ ਆਈ ਕਰਕੇ ਇਉ ਵੀ ਕੀਤੇ ਹੋਏ 
ਹਨ: “ਹੇ ਪੁਤ ਇਹ ਸਾਰਾ ਜਗਤ (ਆ) ਸਭ ਪਾਸਿਉਂ (ਈ) ਈਸਵਰ ਰੂਪ ਹੈ।)” 
“ਆਈ ਨ ਮੇਟਣ ਕੋ ਸਮਰਥੁ । ? 
- ਰਾਮ ੧, ਓਅੰ ੧੪੨ (931) 
(“ਸੀ ਗੁਰੂ ਗ੍ਰੰਥ ਕੋਸ਼” ਵਿਚ ਇਥੇ “ਆਈ” ਦੇ ਅਰਥ “ਮੌਤ” ਕੀਤੇ ਹੋਏ ਹਨ) 
(7) ਗਈ 
“ਅੰਤਰਿ ਪਿਆਰੁ ਭਗਤੀ ਰਾਤਾ ਸਹਜਿ ਮਤੇ ਬਣਿ ਆਈ ਹੇ। ? 
- ਮਾਰੂ ੩, ਸੋਲਾ ੧, ੬:੩ (1044) 
(8) ਪੈਦਾ ਹੋਈ/ਜਨਮੀ ਲੋਕਾਈ 
“ਨਾਂਵੈ ਨੋ ਲੋਚੈ ਜੇਤੀ ਸਭ ਆਈ। ” 
- ਮਾਰੂ ੩, ਸੋਲਾ ੨੦, ੧੩:੧ (1064) 
(ਸੰ.) (1) ਕਾਮਨਾ, ਲੋਚਾ, ਇਛਾ, ਤ੍ਰਿਸ਼ਨਾ 
“ਏਕੋ ਸਬਦੁ ਵੀਚਾਰੀਐ ਅਵਰ ਤਿਆਗੈ ਆਸ। ”? 
- ਸਿਰੀ ੧, ੧੨, ੪:੨ (18) 
“ਮੈ ਏਹਾ ਆਸ ਏਹੋ ਆਧਾਰੁ । ” 
- ਸਿਰੀ ੧, ੨੯, ੧":੪ (24) 


ਹੋਰ ਰੂਪ: 


ਆਸਾਂ - 
“ਮੇਰੇ ਮਨ ਅਹਿਨਿਸਿ ਪੂਰਿ ਰਹੀ ਨਿਤ ਆਸਾ। ”” 


- ਸਿਰੀ ੩, ੪੧, ੧":੧ (29) 
“ਆਸਾ ਮਨਸਾ ਮੋਹਣੀ ਗੁਰਿ ਠਾਕੀ ਸਚੁ ਬੋਲੁ। ” 
- ਸਿਰੀ ੧, ਅਸ ੯, ੭:੨ (59) 
“ਲੋਭਿ ਗ੍ਰਸਿਓ ਦਸਹੂ ਦਿਸ ਧਾਵਤ ਆਸਾ ਲਾਗਿਓ ਧਨ ਕੀ। ” 
- ਆਸਾ ੯, ੧, ੧੨ (411) 





290 


ਆਸਾਇ - 
“ਬਸਤ ਸੰਗਿ ਹਰਿ ਸਾਧ ਕੈ ਪੁਰਨ ਆਸਾਇ। ”? 
੍‌੍ - ਬਿਲਾ ੫, ੪੯, ੨੨ (813) 
(2) ਆਸਾ (ਨਿਰਾਸ ਦੇ ਉਲਟ), ਉਮੈਦ 
“ਪੂਰੈ ਥਾਨਿ ਸੁਹਾਵਣੈ ਪੂਰੈ ਆਸ ਨਿਰਾਸ। ” 
- ਸਿਰੀ ੧, ੯, ੪੨ (17) 
“ਤ੍ਰਿਬਧਿ ਕਰਮ ਕਮਾਈਅਹਿ ਆਸ ਅੰਦੇਸਾ ਹੋਇ। ” 
- ਸਿਰੀ ੧, ੧੨, ੩:੧ (18) 
“ਜਗਜੀਵਨ ਪੁਰਖੁ ਤਿਆਗਿ ਕੈ ਮਾਣਸ ਸੰਦੀ ਆਸ। ” 
- ਮਾਝ ੫, ਬਾਰਾ ੫੨ (134) 


- ਗਉਂ ੧, ੧੨, ੪੧੨ (154) 


- ਗਉਂ ੫, ੭੮, ੨:੧ (178) 
- ਸਲੋ ਫਰ, ੧੦੦੨ (1383) 
ਆਸੋ - 
“ਮਿਲੁ ਸਾਧਸੰਗੇ ਨਾਮ ਰੰਗੇ ਤਹਾ ਪੁਰਨ ਆਸੋ। ? 
੍‌੍ - ਬਿਹਾ ੫, ਛੰਤ ੫, ੧:੫ (545) 
(3) ਭਰੋਸਾ 
“ਮਾਧਉ ਜਾ ਕਉ ਹੈ ਆਸ ਤੁਮਾਰੀ। ? 
- ਗਉਂ ੫, ੧੧੦, ੧":੧ (188) 
“ਬ੍ਰਹਮ ਗਿਆਨੀ ਏਕ ਉਪਰਿ ਆਸ। ” 
੍‌ - ਗਉ ੫, ਸੁਖ ੮, ੪:੧ (273) 


- ਮਾਝ ੫. ੯, ੩:੧ (97) 
(4) ਨੇੜੇ, ਦੁਆਲੇ (ਮੁਹਾਵਰਾ “ਆਸ-ਪਾਸ ") 
“ਆਸ ਪਾਸ ਘਨ ਤੁਰਸੀ ਕਾ ਬਿਰਵਾ ਮਾਝ ਬਨਾਰਸਿ ਗਾਊ' ਰੇ। ”” 
- ਗਉਂ ਕਬ, ੬੬, ੧:੧ (338) 
“ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ ਨਿਤਹਿ ਬਾਨਾਰਸੀ ਆਸ ਪਾਸਾ। ? 
- ਮਲਾ ਰਵਿ, ੧, ੩:੧ (1293) 


ਹੋਰ ਰੂਪ: 
ਆਸਿ - 





291 


“ਆਸਿ ਪਾਸਿ ਬਿਖੂਆ ਕੇ ਕੁੰਟਾ ਬੀਚਿ ਅੰਮ੍ਰਿਤੁ ਹੈ ਭਾਈ ਰੇ। ” 
- ਆਸਾ ੫, ੫੬, ੧":੩ (385) 
(5) ਟੇਕ, ਆਸਰਾ 
“ਨਾਮ ਤੇਰੇ ਕੀ ਆਸ ਮਨਿ ਧਾਰੀ। ” 
- ਆਸਾ ੫, ੬੯, ੨੨ (388) 
“ਬਿਨਵੰਤਿ ਨਾਨਕ ਆਸ ਤੇਰੀ ਸਰਣਿ ਸਾਧੂ ਰਾਖੁ ਨੀਚੁ । ” 
- ਆਸਾ ੫, ਛੰਤ ੮, ੨:੬ (458) 
ਹੋਰ ਰੂਪ: 
ਆਸਾਂ - 
“ਆਸਾ ਸਭੇ ਲਾਹਿ ਕੈ, ਇਕਾ ਆਸ ਕਮਾਉ। ” 
- ਸਿਰੀ ੫, ੭੫, ੧:੩ (43) 
(ਸੰ.) ਲਿਪਤ, ਖਚਿਤ 
“ਬਿਖੈ ਰਸ ਸਿਉ ਆਸਕਤ ਮੂੜੇ ਕਾਹੇ ਸੁਖ ਮਾਨਿ। ” 
- ਕਾਨ ੫, ੩੧, ੧:੨ (1304) 
(ਫਾ. ਆਸ਼ਕੀ) ਪੇਮ, ਪੀਤ 
“ਏਹ ਕਿਨੇਹੀ ਆਸਕੀ ਦੂਜੈ ਲਗੈ ਜਾਇ। ” 
- ਆਸਾ ੧, ਵਾਰ ੨੧ਸ, ੨, ੧੧ (474) 
ਹੋਰ ਰੂਪ: 
ਆਸਕੁ - (ਫਾ. ਆਸ਼ਕ) ਪ੍ੇਮੀ 
“ਨਾਨਕ ਆਸਕੁ ਕਾਂਢੀਐ ਸਦ ਹੀ ਰੰਹੈ ਸਮਾਇ। ” 
- ਆਸਾ ੧, ਵਾਰ ੨੧ਸ, ੨, ੧:੨ (474) 
(ਸੰ.) (1) ਬੈਠਕ, ਬੈਠਣ ਦੀ ਵਿਧੀ/ਸਥਿਤੀ 
“ਸਿਧਾ ਕੇ ਆਸਣ ਜੇ ਸਿੰਖੇ ਇੰਦਰੀ ਵਸਿ ਕਰਿ ਕਮਾਇ। ”?” 
- ਵੰਡ ੩, ੧, ੨੧ (558) 
ਹੋਰ ਰੂਪ: 


ਆਸਣੁ - 
“ਧਿਆਨ ਰੂਪਿ ਹੋਇ ਆਸਣੁ ਪਾਵੈ । ” 


- ਰਾਮ ੧, ੫, ੨:੩ (877) 
(1) ਬੈਠਣ ਦੀ ਵਸਤੂ 
“ਸਿਵ ਨਗਰੀ ਮਹਿ ਆਸਣਿ ਬੈਸਉ ਕਲਪ ਤਿਆਗੀ ਬਾਦੰ। ” 
- ਆਸਾ ੧, ੩੭, ੨੧ (360) 
“ਸਿਧ ਸਭਾ ਕਰਿ ਆਸਣਿ ਬੈਠੇ ਸੰਤ ਸਭਾ ਜੈਕਾਰੋ । ? 
- ਰਾਮ ੧, ਸਿਗੋ ੧:੧ (938) 
ਹੋਰ ਰੂਪ: 


ਆਸਣੁ 
“ਮ੍ਰਿਗ ਆਸਣੁ ਤੁਲਸੀ ਮਾਲਾ। ” 





292 


- ਪੁਭਾ ਬੇਣੀ, ੧, ੪:੧ (1351) 
(2) ਬੈਠਣ ਦੀ ਥਾਂ, ਗਦੀ 
“ਜਿਸੁ ਆਸਣਿ ਹਮ ਬੈਠੇ ਕੇਤੇ ਬੈਸਿ ਗਇਆ। ” 
- ਆਸਾ ਫਰ, ੨, ੫:੨ (488) 
ਹੋਰ ਰੂਪ: 
ਆਸਣੁ - 
“ਆਸਣੁ ਲੋਇ ਲੋਇ ਭੰਡਾਰ। ? 
- ਜਪੁ ੧, ੩੧੧੧ (7) 
ਆਸਨ - 
“ਅਬਿਨਾਸੀ ਸੁਖ ਆਪਨ ਆਸਨ। ” 
- ਗਉਂ ੫. ਸੁਖ ੨੧, ੩:੧ (291) 
“ਰਾਜੇ ਇੰਦੂ ਸਮਸਰਿ ਗ੍ਰਹਿ ਆਸਨ ਬਿਨੁ ਹਰਿ ਭਗਤਿ ਕਹਹੁ ਕਿਹ ਲੇਖੈ । ”” 
- ਸੋਰ ਰਵਿ, ੩, ੧:੨ (658) 
ਆਸਨਿ - 
“ਜਬ ਪ੍ਰਿਅ ਆਇ ਬਸੇ ਗ੍ਰਿਹਿ ਆਸਨਿ ਤਬ ਹਮ ਮੰਗਲੁ ਗਾਇਆ। ” 
- ਮਲ਼ਾ ੫, ੩, ੩੧ (1267) 
“ਆਇ ਨ ਜਾਇ ਬਸੇ ਨਿਜ ਆਸਨਿ ਊੱਧ ਕਮਲ ਬਿਗਸੋਰੋ। ” (ਭਾਵ ਸੰ -ਸਰੂਪ 
ਵਿਚ) 
- ਕਾਨ ੫, ੪੩, ੨:੧ (1306) 
ਆਸਨੂ - 


“ਜਹ ਭਉ ਨਾਹੀ ਤਹਾ ਆਸਨੁ ਬਾਧਿਓ ਸਿੰਗੀ ਅਨਹਤ ਬਾਨੀ। ” 

- ਗਉਂ ੫, ੧੩੨, ੪:੧ (208) 
“ਆਇ ਨ ਜਾਇ ਬਸੈ ਇਹ ਠਾਹਰ ਜਹ ਆਸਨੁ ਨਿਰੰਕਾਰੋ। ” (ਟਿਕਾਣਾ) 

- ਸਾਰ ੫, ੫੪, ੧੧੨ (1215) 


੫ 


ਆਸਨੋ - 
“ਨਾਮੁ ਤੇਰੋ ਆਸਨੋ ਨਾਮੁ ਤੇਰੋ ਉਰਸਾ ਨਾਮੁ ਤੇਰਾ ਕੇਸਰੋ ਲੇ ਛਿਟਕਾਰੇ । ” 
- ਧਨਾ ਰਵਿ, ੩, ੧:੧ (694) 
(1) ਸਿੱਧਾਂ ਜੋਗੀਆਂ ਦੀ ਇਕ ਕਿਰਿਆ 
“ਖਟੁ ਕਰਮਾ ਅਰੁ ਆਸਣੁ ਧੋਤੀ। ”” 
- ਰਾਮ ੫, ੧੭, ੩:੧ (888) 
ਹੋਰ ਰੂਪ: 
ਆਸਨ - 
ਹਰ ਕਰਮ ਆਸਨ ਚਉਰਾਸੀਹ ਇਨ ਮਹਿ ਸਾਂਤਿ ਨ ਆਵੈ ਜੀਉ। ”? 
- ਮਾਝ ੫, ੧੨, ੨੪੩ (98) 
ਆਸਨੁ - 
“ਆਆਸਨੁ ਪਵਨ ਦੂਰਿ ਕਰਿ ਬਵਰੇ । ” 
- ਬਿਲਾ ਕਬ, ੮, ੧":੧ (856) 
(2) ਬੈਠਣ ਦੀ ਵਿਧੀ, ਵੇਖੋ “ਆਸਣ” (1) 





“ਨਿੱਤ 


(3) ਗਦੀ, ਬੈਠਣ ਦੀ ਥਾਂ, ਵੇਖੋ “ਆਸਣਿ? (2) 
(4) ਬੈਠਣ ਦੀ ਵਸਤੂ, ਜਿਸ ਉਪਰ ਬੈਠਿਆ ਜਾਵੇ, ਵੇਖੋ “ਆਸਣਿ” (1) 


- ਮਾਰੂ ੧, ਸੋਲਾ ੧੫, ੧੩੨ (1036) 


- ਰਾਮ ੩, ਵਾਰ ੧੨ਸ, ੧, ੭:੩ (953) 


“ਰਹਤ ਉਪਾਧਿ ਸਮਾਧਿ ਸੁਖ ਆਸਨ ਭਗਤਿ ਵਛਲੁ ਗ੍ਰਿਹਿ ਪਾਇਓ। ” 
- ਸਾਰ ੫, ੫੩, ੧:੨ (1215) 
(2) ਬੈਠਣ ਦੀ ਥਾਂ, ਗਦੀ, ਤਖਤ, ਵੇਖੋ “ਆਸਣਿ” (2) 


“ਅਨਿਕ ਲੀਲਾ ਰਾਜ ਰਸ ਰੂਪੰ ਛਤ੍ਹ ਚਮਰ ਤਖਤ ਆਸਨੰ। ” 
- ਜੈਤ ੫, ਵਾਰ ੮ਸ, ੫, ੧੧ (707) 


ਆਸਨੀ ---- ਆਸਾਂ, ਉਮੇਦਾਂ, ਲੋਚਾਵਾਂ 
“ਪ੍ਰਭ ਪੂਰਨ ਆਸਨੀ ਮੇਰੇ ਮਨਾ। ” 
- ਆਸਾ ੫, ੧੫੯, ੧੧੫ (410) 


ਆਸੰਭਉ ---- (ਸੰ.) ਜੋ ਸੰਭਵ ਨਾ ਹੋਵੇ; ਜੋ ਜਨਮਿਆ ਹੀ ਨਾ ਹੋਵੇ, ਨਾ ਜੰਮਨ ਵਾਲਾ 
“ਆਸੰਭਉ ਉਦਵਿਅਉ ਪੁਰਖੁ ਪੂਰਨ ਬਿਧਾਤਉ । ” 
- ਸਵ ੫, ਕਲ ੫:੪ (1407) 


- ਗਉ ੫, ੧੫੦, ੨੨ (196) 


ਆਸਰੰ - 
- ਜੈਤ ੫, ਵਾਰ ੧੭ਸ, ੫, ੧:੧ (709) 

ਆਸਰਾ - 
“ਇਕਸ ਕਾ ਮਨਿ ਆਸਰਾ ਇਕੋ ਪ੍ਰਾਣ ਅਧਾਰੁ । ” 

- ਸਿਰੀ ੫, ੭੯, ੧੨ (45) 
ਆਸਰੈ - 
“ਸਾਧ ਸੰਗਤਿ ਕੈ ਆਸਰੈ ਪਰ੍ਭ ਸਿਉ ਰੰਗੁ ਲਾਏ । ”” 

- ਰਾਮ ੫, ਵਾਰ ੨੧:੪ (966) 
ਆਸਰੋ - 
“ਪ੍ਰਭ ਚਰਨ ਨਾਨਕ ਆਸਰੋ । ?” 





294 


- ਕੇਦਾ ੫, ੨, ੨:੪ (1119) 


ਆਸਰਮ ---- (ਸੰ.) ਹਿੰਦੂ ਸ਼ਾਸ਼ਤਰਾਂ ਅਨੁਸਾਰ ਜੀਵਨ ਦੀਆਂ ਵਿਭਿੰਨ ਅਵਸਥਾਵਾਂ ਜੋ ਚਾਰ ਮੰਨੀਆਂ 
ਜਾਂਦੀਆਂ ਹਨ - ਬੁਹਮਚਰਜ, ਗ੍ਰਿਹਸਥ, ਵਾਨਪ੍ਰਸਤ ਅਤੇ ਸੰਨਿਆਸ 
“ਚਾਰਿ ਆਸਰਮ ਚਾਰਿ ਬਰੰਨਾ ਮੁਕਤਿ ਭਏ ਸੇਵਤੋਊ। ” 
- ਦੇਵ ੫, ੩੩, ੧੨ (535) 
ਹੋਰ ਰੂਪ: 
ਆਸਰਮਾ =- 
““ਸਿਮਰਹਿ ਨਰ ਨਾਰੀ ਆਸਰਮਾ। ” 
- ਮਾਰੂ ੫, ਸੋਲਾ ੮, ੬:੧ (1079) 
ਆਸੂਮ - 
“ਸਗਲ ਆਸਮ ਕੀਨੇ ਮਨੂਆ ਨਹ ਪਤੀਨੇ ਬਿਬੇਕਹੀਨ ਦੇਹੀ ਧੋਏ । ” 
੍‌੍ - ਧਨਾ ੫, ਅਸ ੧, ੫:੧ (687) 


- ਕਲਿ ੫, ੭, ੨੧ (1322) 


- ਜੈਤ ੫, ਵਾਰ ੧੩:੧ (708) 


“ਨਾਨਕ ਆਸੜੀ ਨਿਬਾਹਿ ਸਦਾ ਪੇਖੰਦੋ ਸਚੁ ਧਣੀ। ” 

- ਜੈਤ ੫, ਵਾਰ ੧੩ਸ, ੫, ੨:੨ (708) 
(1) (ਅ. ਆਸਾ) ਛੋਟੀ ਸੋਟੀ ਜੋ ਫਕੀਰ ਹੱਥ ਵਿਚ ਪਕੜੀ ਰਖਦੇ ਹਨ 
“ਮਨਸਾ ਮਾਰਿ ਨਿਵਾਰਹੁ ਆਸਾ। ”” 


- ਮਾਰੂ ੫, ਸੋਲਾ ੧੨, ੨:੨ (1083) 


(2) ਲੋਚਾ, ਤ੍ਰਿਸਨਾ, ਵੇਖੋ “ਆਸ” (1) 
(3) ਆਸ, ਉਮੈਦ, ਵੇਖੋ “ਆਸ” (2) 
(4) ਟੇਕ, ਆਸਰਾ, ਵੇਖੋ “ਆਸ” (5) 
(5) ਸੁਆਰਥ 
“ਆਸਕੁ ਆਸਾ ਬਾਹਰਾ ਮੁ ਮਨਿ ਵਡੀ ਆਸ। ” 
੍‌੍ - ਮਾਰੂ ੫, ਵਾਰ ੧੮ਸ, ੫, ੨:੧ (1100) 
(6) ਇਕ ਸੰਪੂਰਨ ਜਾਤ ਦੀ ਰਾਗਨੀ; ਗੁਰੂ ਗ੍ਰੰਥ ਸਾਹਿਬ ਵਿਚ ਇਹ ਸਿਰੀ, ਮਾਝ 
ਬਨੀ ਤਤ ਗਿ ਗਾਉਣ ਦਾ ਸਮਾਂ ਅੰਮ੍ਰਿਤ ਵੇਲਾ 


“ਪਿ ਗਾਵਹਿ ਆਸਾ ਗੁਨ ਗੁਨੀ। ? 
- ਰਾਗ ੧:੫੨ (1430) 





ਪਾ ਕ 


ਆਸ਼ਾ, ਲੋਚਾ, ਵੇਖੋ “ਆਸ? (2) 


ਆਸ਼ਾ, ਤਾਂਘ, ਵੇਖੋ “ਆਸ? (1) 
“ਮਨ ਮਹਿ ਚਿਤਵਉ ਐਸੀ ਆਸਾਈ। ”? 
- ਆਸਾ ੫, ੧੧, ੧੫ (373) 
ਲੋਚਦੇ ਹਨ, ਤਾਂਘਦੇ ਹਨ 
“ਗੁਰੁ ਅਮਰਦਾਸੁ ਪਰਸੀਐ ਸਿਧ ਸਾਧਿਕ ਆਸਾਸਹਿ। ”? 
- ਸਵ ੩, ੧੪੪੨ (1394) 
ਹੋਰ ਰੂਪ: 
ਆਸਾਸੈ - 
“ਸੁਰਿ ਨਰ ਗਣ ਗੰਧਰਬ ਛਿਅ ਦਰਸਨ ਆਸਾਸੈ। ”” 
- ਸਵ ੩, ੫:੪ (1393) 
ਨਾ ਸਾਧੇ ਜਾਣ ਵਾਲਾ, ਲਾਇਲਾਜ, ਅਸਾਧ 
“ਦੀਰਘ ਰੋਗੁ ਮਾਇਆ ਆਸਾਧਿਓ। ”” 
- ਗਉ ੫. ਥਿਤੀ ੧੩:੬ (299) 


ਸੰਪੂਰਨ ਜਾਤਿ ਦੀ ਇਕ ਰਾਗਨੀ ਜੋ ਗੁਰੂ ਗ੍ਰੰਥ ਸਾਹਿਬ ਵਿਚ “ਆਸਾ” ਰਾਗਨੀ ਵਿਚ 
ਰਲਾ ਕੇ ਲਿਖੀ ਗਈ ਹੈ; ਗਾਉਣ ਦਾ ਸਮਾਂ ਸੂਰਜ ਚੜ੍ਹਨ ਤੋ” ਪਹਿਰ ਸਮੇ ਤਕ ਦਾ 
ਮੰਨਿਆ ਜਾਂਦਾ ਹੈ। 
“£ਗਵਰੀ ਗਾਵਹਿ ਆਸਾਵਰੀ। ” 
- ਰਾਗ ੧:੪ (1430) 
ਬਿਕਰਮੀ ਸੰਮਤ ਦਾ ਚੌਥਾ ਮਹੀਨਾ 
“ਆਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ। ? 
- ਮਾਝ ੫, ਬਾਰਾ ੫:੧ (134) 
(ਸੰ.) ਅਸ਼ੀਰਵਾਦ, ਦੁਆ 
“ਮੂਤਾ ਮਾਤਾ ਕੀ ਆਸੀਸ। ” 
- ਗੂਜ ੫, ੪, ੧"੧ (496) 
ਹੋਰ ਰੂਪ: 
ਆਸੀਸੜੀਆਂ - 
“ਦੇਹੁ ਸਜਣ ਆਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੂ। ” 
- ਗਉਂ ੧, ੨੦, ੩:੨ (157) 
ਆਸੀਸਾ - 
“ਬਾਬਾ ਆਵਹੁ ਭਾਈਹੋ ਗਲਿ ਮਿਲਹ ਮਿਲਿ ਮਿਲਿ ਦੇਹ ਆਸੀਸਾ ਹੇ। ”” 
- ਵਡ ੧, ਅਲਾ ੫, ੨:੧ (582) 


(ਸੰ.) ਆਸਾਂ, ਕਾਮਨਾਵਾਂ, ਲੋਚਾਂ (ਸ਼ਬਦਾਰਥ, ਦਰਪਣ) ਇਸਥਿਤ, ਪੱਕਾ ਹੋਣਾ (ਗਰੂ 
ਗ੍ਰੰਥ ਕੋਸ਼) 
“ਸਗਲ ਮਨੋਰਥ ਪੂਰਨ ਆਸੀਨਾ। ” 





296 


- ਬਿਲਾ ੫, ੧੨, ੧:੨ (804) 


ਆਸੂਣੀ ---- ਆਸ ਦੀ, ਵੇਖੋ “ਆਸ” (2) 
“ਆਇਓ ਬੰਦਾ ਦੁਨੀ ਵਿਚਿ ਵਤਿ ਆਸੂਣੀ ਬੰਨਿ।” 
- ਸਲੋ ਫਰ, ੧੦੦੨ (1383) 


(1) ਜੀਵਨ ਦੇ ਚਾਰ ਭਾਗ, ਵੇਖੋ “ਆਸਰਮ” 
(2) ਚਾਰ ਵਰਨ (ਜਾਤਾਂ) ਬ੍ਰਾਹਮਣ, ਖਤਰੀ, ਵੈਸ਼, ਸੂਦਰ 
“ਬਰਨ ਆਸੂਮ ਸਾਸਤ ਸੁਨਉ ਦਰਸਨ ਕੀ ਪਿਆਸ। ” 
- ਬਿਲਾ ੫, ੬੧, ੨:੧ (816) 


ਆਸੂਮਾਈ --- (ਸੰ.) ਵਗਣਾ, ਨਿਕਲਣਾ, ਟਪਕਨਾ 
“ਜਪੁ ਤਪੁ ਸੰਜਮੁ ਹੋਹਿ ਜਬ ਰਾਖੇ ਕਮਲੁ ਬਿਗਸੈ ਮਧੁ ਆਸੁਮਾਈ। ” 
- ਸਿਰੀ ੧, ੨੬, ੨੨ (23) 


“ਚਰਨ ਕਮਲ ਗੁਰਿ ਆਸੂਮੁ ਦੀਆ। ” 
- ਬਿਲਾ ੫, ੮, ੩:੨ (804) 


“ਪਤੰਤਿ ਮੋਹ ਕੂਪ ਦੁਰਲਭ ਦੇਹੰ ਤਤ ਆਸੂਯੰ ਨਾਨਕ। ” 
- ਸਸ ੫, ੩:੫ (1354) 


“ਮਤੜੀ ਕਾਂਢਕੁ ਆਹ ਪਾਵ ਧੋਵੰਦੋ ਪੀਵਸਾ। ”” 
- ਮਾਰੂ ੫, ਵਾਰ ੧ਪ੫ਸ, ੫, ੩:੧ (1099) 


- ਗਉ ਕਬ, ੨, ੩:੧ (323) 
ਆਹਿਓ - 
“ਮੂਰਨ ਪੂਰਿ ਰਹਿਓ ਸਰਬ ਮਹਿ ਜਲਿ ਥਲਿ ਰਮਈਆ ਆਹਿਓ। ” 

- ਸੋਰ ੫, ੨੯, ੧੨ (617) 
ਆਹੀ - 
“ਢੋਮ ਨ ਸੇਮ ਏਕ ਸੋ ਆਹੀ।” 

- ਗਉ ਰਵਿ, ੨, ੨:੨ (345) 


“ਆਹਰ ਸਭਿ ਕਰਦਾ ਫਿਰੈ ਆਹਰੁ ਇਕੁ ਨ ਹੋਇ। ” 
- ਰਾਮ ੫. ਵਾਰ ੧੮ਸ, ੫, ੨੯੧ (965) 


ਹੋਰ ਰੂਪ: 
ਆਹਰਿ - 





ਪਉ 


“ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ। ” 
- ਗੂਜ ੫, ਸੋਦ ੫, ੧੧ (10) 
ਆਹਰੁ - 
“ਰਹਦੇ ਖੁਹਦੇ ਨਿੰਦਕ ਮਾਰਿਅਨੁ ਕਰਿ ਆਪੇ ਆਹਰੁ । ” 
- ਗਉਂ ੪, ਵਾਰ ੨੭ਸ, ੫. ੧:੧ (315) 


“ਹਰਿ ਕੀਰਤਨ ਕਾ ਆਹਰੋ ਹਰਿ ਦੇਹੁ ਨਾਨਕ ਕੇ ਮੀਤ। ” 
- ਗੂਜ ੫, ਵਾਰ ੬ਸ, ੫, ੧:੨ (519) 


“ਭੀਤਿ ਊਪਰੇ ਕੇਤਕੁ ਧਾਈਐ ਅੰਤਿ ਓਰ ਕੋ ਆਹਾ। ” 
- ਆਸਾ ੫, ੧੨੩, ੨੨੨ (402) 
ਆਹਾਰ ---- ਭੋਜਨ, ਖੁਰਾਕ, ਵੇਖੋ “ਅਹਾਰੁ ? 
“ਰਾਮ ਰਾਮ ਰਾਮ ਕਰਿ ਆਹਾਰ। ”” 
- ਗੋਂਡ ੫, ੧੦, ੨੨ (865) 


ਹੋਰ ਰੂਪ: 


ਆਹਾਰੁ - 
“ਕੂੜੁ ਬੋਲਿ ਕਰਹਿ ਆਹਾਰੁ । ” 


- ਆਸਾ ੧, ਵਾਰ ੧੬ਸ, ੧, ੨੬ (471) 
ਆਹਾਰੇ - 
“ਦੁਖ ਭੰਜਨ ਸੁਖ ਸਾਗਰ ਸੁਆਮੀ ਦੇਤ ਸਗਲ ਆਹਾਰੇ ਜੀਉ। ” 
- ਮਾਝ ੫, ੩੬, ੨:੩ (105) 
ਆਹਾਰੋ - 
“ਤੈ ਸਤ ਅੰਗੁਲ ਵਾਈ ਅਉਧੂ ਸੁੰਨ ਸਚੁ ਆਹਾਰੋ । ” 
- ਰਾਮ ੧, ਸਿਗੋ ੬੦੧ (944) 
ਆਹਾਰੀ ---- ਭੋਜਨ ਕਰਨ ਵਾਲਾ, ਆਹਾਰ ਕਰਤਾ (ਨਿਰਣਯ, ਸੰਥਿਆ) 
(“ਦਰਪਣ , “ਸ਼ਬਦਾਰਥ” ਇਸ ਦੇ ਅਰਥ ਭੋਜਨ ਹੀ ਕਰਦਾ ਹੈ) 
“ਅੰਮ੍ਰਿਤ ਭੋਜਨੁ ਕਰੇ ਆਹਾਰੀ। ”? 
- ਗਉਂ ੫, ੮੫, ੧:੨ (181) 
-<=- ਤੋਲਿਆ ਹੋਇਆ, ਜਾਂਚਿਆ ਮਿਣਿਆ ਹੋਇਆ 
“ਅਗਮ ਅਗੋਚਰੁ ਬੇਅੰਤ ਅਤੋਲਾ ਹੈ ਨਾਹੀ ਕਿਛੁ ਆਹਾੜਾ। ” 
- ਮਾਰੂ ੫, ਸੋਲਾ ੧੦, ੧੦:੩ (1081) 


“ਰੇ ਮਨ ਮੇਰੇ ਤੂੰ ਤਾ ਕਉ ਆਹਿ। ” 
- ਗਉਂ ੫, ੧੦੮, ੧:੧ (187) 
“ਏਕੁ ਸਿਮਰਿ ਏਕੋ ਮਨ ਆਹਿ। ”? 
- ਗਉ ੫. ਸੁਖ ੧੯, ੮:੨ (289) 





298 


ਹੋਰ ਰੂਪ: 
ਆਹਿਓ - 
“ਮੋਹਿ ਅਨਾਥ ਨਿਰਗੁਨ ਗੁਣੁ ਨਾਹੀ ਮੈ ਆਹਿਓ ਤੁਮਰਾ ਧੋਰਾ। ? 
- ਗੂਜ ੫, ੧੬, ੧":੨ (499) 
ਆਹਿਆਂ - 
“ਦੂਤ ਦੁਸਮਣ ਸਭਿ ਸਜਣ ਹੋਏ ਏਕੇ ਸੁਆਮੀ ਆਹਿਆ ਜੀਉ। ” 
੍‌੍ - ਮਾਝ ੫, ੪੩, ੨੩ (107) 


ਆਹੀ - 
“ਮੈ ਆਹੀ ਓੜਿ ਤੁਹਾਰਿ ਨਾਨਕ ਬਲਿਹਾਰੀਆ। ” (ਚਾਹਾਂ, ਪ੍ਰੇਮ ਕਰਾਂ) 
- ਗਉਂ ੫, ਅਸ ੧੨, ੫:੨ (241) 


(ਲੋਚੀਦੇ/ਚਾਹੀਏ) 
“ਜਿਸੁ ਸੰਗਿ ਲਾਗੇ ਪ੍ਰਾਣ ਤਿਸੈ ਕਉ ਆਹੀਐ। ”” 


- ਫੁਨ ੫, ੧੧੨ (1362) 

ਆਹੇ - 
“ਆਹੇ ਮਨ ਅਵਰੁ ਨ ਭਾਵੈ ਚਰਨਾਵੈ ਚਰਨਾਵੈ ਉਲਝਿਓ ਅਲਿ ਮਕਰੰਦ ਕਮਲ 
ਜਿਉ।” 

- ਬਿਲਾ ੫, ੧੨੯, ੧:੧ (830) 
ਆਹੈ - 
“ਜੋਗੀ ਜਤੀ ਸਿਧ ਹਰਿ ਆਹੈ। ”” 

- ਗਉ ੫, ੧੦੭", ੨੨ (203) 
(2) ਹੈ, ਵੇਖੋ “ਆਹ” 
(3) ਹਨ 
“ਸਿਮਰਤ ਸਿਮਰਤ ਪੁਭੁ ਆਪਣਾ ਸਭ ਫਲ ਪਾਏ ਆਹਿ। ? 


- ਗੂਜ ੫, ਵਾਰ ੫ਸ, ੫. ੨:੧ (519) 


“ਕਰਿ ਕਿਰਪਾ ਰਾਖੇ ਸਤਿਸੰਗੇ ਨਾਨਕ ਸਰਣਿ ਆਹੇ । ? 
- ਆਸਾ ੫, ੧੪੨, ੪੧੧ (406) 
(4) ਹੋ ਸਕਨਾ 
“ਪੂਜਾ ਅਰਚਾ ਆਹਿ ਨ ਤੋਰੀ। ”” 
੍‌ - ਗੂਜ ਰਵਿ, ੧, ੫:੧ (525) 
(5) ਹਾਂ 
“ਕੋ ਕੋ ਨ ਬਿਗੁਤੋ ਮੈ ਕੋ ਆਹਿ।” 
ਰਹ - ਬਸੰ ਕਬ, ੫, ੧:੪ (1194) 


- ਮਾਰੂ ੫, ੨੧, ੩੨ (1005) 
(2) ਚਾਹੇ, ਵੇਖੋ “ਆਹਿ? (1) 





ਨ, 


(3) ਹਨ, ਵੇਖੋ “ਆਹਿ?” (3) 


- ਭੈਰ ੫, ੪੫, ੧:੪ (1149) 
(2) ਚਾਹਨਾ, ਵੇਖੋ “ਆਹਿ” (1) 


“ਲੇਖਾ ਰਬੁ ਮੰਗੇਸੀਆ ਤੂ ਆਹੋ ਕੇਰ੍ਹੇ ਕੰਮਿ। ” 


- ਸਲੋ ਫਰ, ੩੮:੨ (1379) 


(ਸੰ.) ਅੱਕ ਦਾ ਬੂਟਾ ਜਿਸ ਦੇ ਫੁਲ ਆਕਰਸ਼ਕ ਪਰ ਥੁੜ ਚਿਰੇ, ਕਉੜੇ ਤੇ ਵਿਹੁ ਭਰੇ 
ਹੁੰਦੇ ਹਨ 
“ਪਲਕ ਦ੍ਰਿਸਟਿ ਦੇਖਿ ਭੂਲੋ ਆਕ ਨੀਮ ਕੋ ਤੂੰਮਰੁ । ” 

- ਆਸਾਂ ੫. ੧੨੭, ੨੯੧ (403) 


- ਗਉ ੫. ਸੁਖ ੨, ੪:੯ (264) 


“ਹਉ ਆਕਲ ਬਿਕਲ ਭਈ ਗੁਰ ਦੇਖੇ ਹਉ ਲੋਟਪੋਟ ਹੋਇ ਪਈਆ। ?” 
- ਬਿਲਾ ੪, ਅਸ ੫, ੧:੨ (836) 


ਆਕਾਸ ---- (ਸੰ.) ਅਸਮਾਨ 
“ਸੁਣਿਐ ਧਰਤਿ ਧਵਲ ਆਕਾਸ। ”” 
- ਜਪੁ ੧, ੮੧੨ (2) 


- ਆਸਾ ੧, ਵਾਰ ੪ਸ, ੧, ੧੧੦ (464) 


- ਸਸ ੫, ੫੩੯੧ (1359) 
ਆਕਾਸਹ - 
“ਪਰਮਾਣੋ ਪਰਜੰਤ ਆਕਾਸਹ ਦੀਪ ਲੋਅ ਸਿਖੰਡਣਹ । ” 
- ਗਾਥਾ ੫. ੨੧ (1360) 
ਆਕਾਸਾ - 
“ਅਪੁ ਤੇਜੁ ਬਾਇ ਪ੍ਰਿਥਮੀ ਆਕਾਸਾ। ” 
- ਗਉਂ ਕਬ, ੧੮, ੪:੧ (327) 
ਆਕਾਸਿ - 
“ਡੋਲੁ ਬਧਾ ਕਸਿ ਜੇਵਰੀ ਆਕਾਸਿ ਪਤਾਲਾ। ”” 
- ਗਉਂ ੧, ਅਸ ੧੭, ੬:੨ (228) 





300 


ਆਕਾਸੀ - (ਅਸਮਾਨਾਂ ਤੇ) 
“ਆਕਾਸੀ ਪਾਤਾਲਿ ਤੂੰ ਤ੍ਰਿਭਿਵਣਿ ਰਹਿਆ ਸਮਾਇ। ? 
੍‌ - ਸਿਰੀ ੧, ਅਸ ੧੩, ੯:੧ (62) 
ਆਕਾਸੁ - 
“ਮਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸੁ। ” 
- ਮਾਝ ੧, ਵਾਰ ੧੨ਸ, ੧, ੧੧ (143) 
ਆਕਾਸੈ - 
“ਜਿਉ ਆਕਾਸੈ ਪੰਖੀਅਲੋ ਖੋਜ ਨਿਰਖਿਉ ਨ ਜਾਈ। ”” 
- ਗੂਜ ਨਾਮ, ੨, ੨੨੧ (525) 
(1) ਦੁਆਰ 
“ਗੁਰਮੁਖਿ ਅੰਤਰਿ ਸਹਜੁ ਹੈ ਮਨੁ ਚੜਿਆ ਦਸਵੈ ਆਕਾਸਿ। ”? 
- ਸਲੋ ੩, ੧੬:੧ (1414) 
ਹੋਰ ਰੂਪ: 
ਆਕਾਸੇ - (ਦਸਮ ਦੁਆਰ) 
“ਸੋਰਹ ਮਧੇ ਪਵਨੁ ਝਕੋਰਿਆ ਆਕਾਸੇ ਫਰੁ ਫਰਿਆ। ”” 
- ਰਾਮ ਕਬ, ੬, ੨੨ (970) 
(2) ਆਸਮਾਨ, ਵੇਖੋ “ਆਕਾਸ ? 
(1) ਆਕਾਸ਼ ਦੇ ਵਾਸੀ ਅਰਥਾਤ ਦੇਵ ਲੋਕ ਦੇ ਵਾਸੀ, ਦੇਵਤੇ (ਭਾਵ) 
“ਤੈਗੁਣ ਮੋਹੇ ਮੋਹਿਆ ਆਕਾਸੁ। ? 
- ਆਸਾ ੫, ੧, ੩:੩ (370) 


- ਰਾਮ ੫, ੫੪, ੧:੩ (900) 
(3) ਅਸਮਾਨ = ਵੇਖੋ “ਆਕਾਸ? 


ਆਕਾਰ ---- (ਸੰ.) ਸਰੂਪ, ਵਜੂਦ, ਰਚਨਾ 
“ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ। ”” 


- ਜਪੁ ੧, ੨੧੧ (1) 


- ਗਉ ੫. ਅਸ ੪, ੫:੪ (237) 


“ਤੈ ਗੁਣ ਮਾਇਆ ਮੋਹੁ ਪਸਾਰਾ ਸਭ ਵਰਤੈ ਆਕਾਰੀ। ” 

- ਮਲਾ ੩, ੯, ੨੧੧ (1260) 
ਆਕਾਰੁ - 
“ਜਿਨਿ ਏਹੁ ਜਗਤੁ ਉਪਾਇਆ ਤ੍ਰਿਭਿਵਣ ਕਰਿ ਆਕਾਰੁ । ” 

- ਸਿਰੀ ੧, ੧੬, ੪:੧ (20) 





301 


ਆਕਾਰੈ - (ਆਕਾਰ ਵਿਚ) 
“ਬੀਬੀ ਕਉਲਾ ਸਉ ਕਾਇਨੁ ਤੇਰਾ ਨਿਰੰਕਾਰ ਆਕਾਰੈ । ”” 
- ਭੈਰ ਨਾਮ, ੧, ੩:੨ (1167) 


(1) ਦ੍ਿਸ਼ਟਮਾਨ 
“ਚਾਰੇ ਬੇਦ ਕਥਹਿ ਆਕਾਰੁ। ? 
- ਗਉਂ ੧, ੧੨, ੧:੨ (154) 
“ਸਭੋ ਸੁਤਕੁ ਜੇਤਾ ਮੋਹੁ ਆਕਾਰੁ । ” 
੍‌੍ - ਗਉ ੩, ਅਸ ੧, ੨:੧ (229) 
“ਸੋਈ ਗੁਪਤੁ ਸੋਈ ਆਕਾਰੁ । ? 
- ਆਸਾ ੫, ੬੮, ੧੨ (387) 
(2) ਵਜੂਦ, ਹੋਂਦ, ਵੇਖੋ “ਆਕਾਰ” 
(3) ਰਚਨਾ, ਸ੍ਰਿਸ਼ਟੀ 
“ਸਚੁ ਵੇਖਣਾ ਸਚੁ ਬੋਲਣਾ ਸਚਾ ਸਭੁ ਆਕਾਰੁ । ? 
- ਵਡ ੩, ਅਸ ੧, ੭:੨ (565) 
“ਭੈ ਵਿਚਿ ਸਭੁ ਆਕਾਰੁ ਹੈ ਨਿਰਭਉ ਹਰਿ ਜੀਉ ਸੋਇ। ” 
- ਵਡ ੪, ਵਾਰ ੨ਸ, ੩, ੧੧ (586) 


(ਅ. ਆਕੀ) ਬਾਗ਼ੀ 
- ਰਾਮ ਸਬ, ਵਾਰ ੨:੧੧ (967) 


- ਰਾਮ ੩, ਵਾਰ ੧੩ਸ, ੧, ੨੩ (953) 


(ਆ (ਰਹਿਤ) “ਕੁਲ) ਕੁਲ ਰਹਿਤ, ਸੁਤਯ ਪ੍ਰਕਾਸ਼ 
“ਸਬਦਿ ਅਤੀਤ ਅਨਾਹਦਿ ਰਾਤਾ ਆਕੁਲ ਕੈ ਘਰਿ ਜਾਉ ਗੋ। ” 

- ਰਾਮ ਨਾਮ, ੨, ੧":੨ (973) 
ਹੋਰ ਰੂਪ: 


ਆਕੁਲ - 
“ਕਉਣੁ ਕਹੈ ਕਿਇ ਬੂਝੀਐ ਰਮਈਆ ਆਕੁਲ ਰੀ ਬਾਈ। ”” 
- ਗੂਜ ਨਾਮ, ੨, ੧":੧ (525) 


- ਗਉਂ ੧, ਅਸ ੨, ੪੨ (221) 


- ਧਨਾ ੧, ੬, ੪੨ (662) 





302 


ਆਖਹਿ - (ਆਖਦੇ ਹਨ) 
“ਕੀਮਤਿ ਕਿਨੈ ਨ ਪਾਈਆ ਸਭਿ ਸੁਣਿ ਸੁਣਿ ਆਖਹਿ ਸੋਇ। ” 
- ਸਿਰੀ ੧, ਅਸ ੧, ੨੩ (53) 
ਆਖਹੁ -(ਕੰਹੈ) 
“ਸਭਿ ਆਖਹੁ ਸਤਿਗੁਰੁ ਵਾਹੁ ਵਾਹੁ ਜਿਨਿ ਦਾਨੁ ਹਰਿਨਾਮੁ ਮੁਖਿ ਦੀਆ। ” 
- ਵਡ ੪, ਵਾਰ ੧੫ (585) 
ਆਖਣ - (ਕਹਿਣ) 
“ਡੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ।” 
੍‌ - ਮਾਝ ੧, ਵਾਰ ੯ਸ, ੧, ੧:੪ (142) 
“ਆਖਣ ਵਾਲਾ ਕਿਆ ਬੇਚਾਰਾ। ” 
- ਆਸਾ ੧, ੧, ੪੧ (349) 
ਆਖਣਾ - 
“ਸੁਣਿ ਸੁਣਿ ਆਖਣੁ ਆਖਣਾ ਜੇ ਭਾਵੈ ਕਰੇ ਤਮਾਇ। ” 
- ਸਿਰੀ ੧, ੨, ੧੯੨ (14) 
ਆਖਣਿ - 
“ਕੇਤਾ ਆਖਣੁ ਆਖੀਐ ਆਖਣਿ ਤੋਟਿ ਨ ਹੋਇ। ? 
- ਸਿਰੀ ੧, ੧੧, ੨੧੧ (18) 
ਆਖਣੁ - 
“ਹੁਕਮੁ ਸੋਈ ਤੁਧੁ ਭਾਵਸੀ ਹੋਰੁ ਆਖਣੁ ਬਹੁਤੁ ਅਪਾਰੁ । ” 
- ਸਿਰੀ ੧, ੭, ੪੨ (17) 
ਆਖਾ - ਕਹਾਂ 
“ਸਿਧੁ ਹੋਵਾ ਸਿਧਿ ਲਾਈ ਰਿਧਿ ਆਖਾ ਆਉ।”” 
- ਸਿਰੀ ੧, ੧, ੩੧੧ (14) 
“ਮੁਖਿ ਨਿੰਦਾ ਆਖਾ ਦਿਨੁ ਰਾਤਿ। ” (ਕਹਿੰਦਾ ਹਾਂ) 
- ਸਿਰੀ ੧, ੨੯, ੨੧ (24) 
ਆਖਾਏ - 
“ਪੰਡਿਤੁ ਆਖਾਏ ਬਹੁਤੀ ਰਾਹੀ ਕੋਰੜ ਮੋਠ ਜਿਨੇਹਾ। ” 
- ਰਾਮ ੫, ਵਾਰ 2੭ਸ, ੫, ੨੧ (960) 
ਆਖਾਂ - (ਆਖਦੀ ਹਾਂ) 
“ਰਾਹੁ ਦਸਾਈ ਨ ਜੁਲਾਂ ਆਖਾਂ ਅੰਮੜੀਆਸੁ। ” 
- ਵਡ ੧, ੨, ੩੧ (557) 


“ਕਿਸੁ ਨੇੜੈ ਕਿਸੁ ਆਖਾਂ ਦੂਰੇ। ” (ਕਹਾਂ) 


- ਮਾਰੂ ੧, ਸੋਲਾ ੨੨, ੨੩੨ (1042) 
ਆਖਿ - (ਕਹਿ) 
“ਆਖਿ ਆਖਿ ਮਨੁ ਵਾਵਣਾ ਜਿਉ ਜਿਉ ਜਾਪੈ ਵਾਇ। ”” 
- ਸਿਰੀ ੧, ਅਸ ੧, ੧੧ (53) 
“ਏਤਾ ਤਾਣੁ ਹੋਵੈ ਮਨ ਅੰਦਰਿ ਕਰੀ ਭਿ ਆਖਿ ਕਰਾਈ। ” 
- ਮਾਝ ੧, ਵਾਰ ੧੯ਸ, ੧, ੧੫ (147) 
ਆਖਿਆ - 





303 


- ਜਪੁ ੧, ੨੬੨੯ (5) 


- ਆਸਾਂ ੧, 2, ੧":੧ (350) 


“ਆਖੀਂ ਸੇਖਾ ਬੰਦਗੀ ਚਲਣੁ ਅਜੁ ਕਿ ਕਲਿ। ” 
- ਸਲੋ ੩, ੯੭੨ (1383) 
ਆਖੀਅਹ - 
“ਨ ਹਮ ਚੰਗੇ ਆਖੀਅਹ ਬੁਰਾ ਨ ਦਿਸੈ ਕੋਇ। ? 
- ਮਾਰੂ ੧, ਅਸ ੧੦, ੮:੧ (1015) 
ਆਖੀਅਹਿ - (ਕਹੀਏ) 
“ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ। ” 
- ਜਪੁ ੧, ੩੨੯੨ (7) 
ਆਖੀਐ - 
“ਨਾਨਕ ਵਡਾ ਆਖੀਐ ਆਪੇ ਜਾਣੈ ਆਪੁ।” 
- ਜਪੁ ੧, ੨੨੪੫ (5) 
ਆਖੂ - 
“ਸਾਹਿਬ ਕੈ ਗੁਣ ਨਾਨਕੁ ਗਾਂਵੈ ਮਾਸਪੁਰੀ ਵਿਚਿ ਆਖੁ ਮਸੋਲਾ। ? 
- ਤਿਲੰ ੧, ੫, ੨੧ (722) 
ਆਖੇ - 
“ਜੇਹਾ ਜਾਣੈ ਤੇਹੋ ਵਰਤੈ ਜੇ ਸਉ ਆਖੇ ਕੋਇ। ” 
- ਰਾਮ ੩, ਵਾਰ ੧੬ਸ, ੨, ੨੨ (954) 
ਆਥੈ - 
“ਨਾਨਕ ਆਖਣਿ ਸਭੁ ਕੋ ਆਖੈ ਇਕਦੁ ਇਕੁ ਸਿਆਣਾ। ”” 
੍‌੍ - ਜਪੁ ੧, ੨੧:੧੬ (5) 
ਆਖਣਿ ---- (1) ਕਹਿਣਾ, ਵੇਖੋ “ਆਖਉ? 
(2) ਗਲਾਂ 
“ਆਖਣਿ ਆਥੈ ਬਕੈ ਸਭੁ ਕੋਇ। ”” 
- ਆਸਾ ੩. ੪੩, ੩:੧ (362) 


“ ਆਖਣੁ ਆਖਿ ਨ ਰਜਿਆ ਸੁਨਣਿ ਨ ਰਜੇ ਕੰਨ। ” 
- ਮਾਝ ੧, ਵਾਰ ੧੯ਸ, ੨, ੨੧ (147) 
(2) ਕਹਿਣਾ, ਬਿਆਨ ਕਰਨਾ, ਆਖਣਾ, ਵੇਖੋ “ਆਖਉ? 
-<== ਕਹਿੰਦਾ 
“ਬੁਰਾ ਭਲਾ ਤਿਚਰੁ ਆਖਦਾ ਜਿਚਰੁ ਹੈ ਦੁਹੁ ਮਾਹਿ। ? 
- ਸੂਹੀ ੩, ਅਸ ੪, ੭:੧ (757) 


ਆਖਾਰ ---- ਅਖਾੜਾ, ਰੰਗ ਭੂਮੀ 





304 


“ਆਖਾਰ ਮੰਡਲੀ ਧਰਣਿ ਸਬਾਈ ਊਪਰਿ ਗਗਨੁ ਚੰਦੋਆ। ” 
- ਰਾਮ ੫, ੭, ੨੧ (884) 


- ਸੂਹੀ ੫, ੪੫, ੧":੧ (746) 


- ਗਉਂ ੫, ੮੧, ੨:੩ (179) 
ਆਖਾੜਾ - 
“ਵੇਖੈ ਵਿਗਸੈ ਸਭਿ ਰੰਗ ਮਾਣੇ ਰਚਨੁ ਕੀਨਾ ਇਕ ਆਖਾੜਾ। ” 
- ਮਾਰੂ ੫, ਸੋਲਾ ੧੦, ੯:੩ (1081) 
ਆਖਾੜੇ' - 
“ਮਹਾ ਬਚਿੜੁ ਸੁੰਦਰ ਆਖਾੜੇ ਰਣ ਮਹਿ ਜਿਤੇ ਪਵਾੜੇ । ” 
- ਆਸਾ ੫, ੩੮, ੨੧੧ (380) 


(1) ਪੜ 
“ਕਰਣੀ ਕਲਮਾ ਆਖਿ ਕੈ ਤਾ ਮੁਸਲਮਾਣੁ ਸਦਾਇ। ” 
- ਮਾਝ ੧, ਵਾਰ ੭ਸ, ੧, ੩:੪ (141) 
(2) ਕਹਿਕੇ, ਵੇਖੋ “ਆਖਉ” 
(3) ਬਿਆਨ ਕਰਕੇ 
“ਹਰਿ ਕੈ ਦਰਿ ਵਰਤਿਆ ਸੁ ਨਾਨਕਿ ਆਖਿ ਸੁਣਾਇਆ। ”” 
- ਗਉ, ਵਾਰ ੩੦ਸ, ੪, ੧:੧੩ (316) 
(4) ਉਚੀ ਉਚੀ ਬੋਲ ਕੇ, ਬੋਲ ਬੋਲ ਕੇ 
“ਇਹੁ ਮਨੁ ਅੰਧਾ ਬੋਲਾ ਹੈ ਕਿਸੁ ਆਖਿ ਸੁਣਾਇ। ” 
- ਆਸਾ ੩, ੫੧, ੧੨ (364) 
“ਕਹਿ ਕਹਿ ਕਹਣਾ ਆਖਿ ਸੁਣਾਏ।” 
- ਆਸਾ ੩, ੫੦, ੩੯੩ (364) 
“ਗੁਰਮੁਖਿ ਹਰਿ ਗੁਣ ਆਖਿ ਵਖਾਣੀ। ” 
- ਆਸਾ ੪, ੫੭, ੧੨ (367) 
“ਕਿਆ ਕਹੀਐ ਕਿਸੁ ਆਖਿ ਸੁਣਾਈਐ ਜਿ ਕਹਣਾ ਸੁ ਪਭ ਜੀ ਪਾਸਿ। ? 
- ਆਸਾ ੫, ੪੬, ੩੧ (382) 
(5) ਸਿਮਰੀਏ (ਭਾਵ) 
“ਗੁਰੁ ਸਤਿਗੁਰੁ ਬੋਲਹੁ ਸਭਿ ਗੁਰੁ ਆਖਿ ਗੁਰੂ ਜੀਵਾਈਆ। ” 
- ਸੋਰ ੪, ਵਾਰ ੧੪:੫ (648) 


ਆਖਿਐ ---- ਕਹੈ/ਹੁਕਮ ਅਨੁਸਾਰ 
“ਸਤਿਗੁਰ ਕੈ ਆਖਿਐ ਜੋ ਚਲੈ ਸੋ ਸਤਿ ਪੁਰਖੁ ਭਲ ਭਲਾ। ” 
- ਗਉ ੪, ਵਾਰ ੯ਸ, ੪, ੨:੬ (304) 


ਆਖਿਰ ---- (ਅੰ. ਆਖਿਰ) ਅੰਤਮ ਤੌਰ ਤੇ, ਅੰਤ ਨੂ 





405 


“ਆਖਿਰ ਬਿਅਫਤਮ ਕਸ ਨ ਦਾਰਦ ਚੂੰ ਸਵਦ ਤਕਬੀਰ । ” 
- ਤਿਲੰ ੧, ੧, ੨੨ (721) 


“ਅਦਿਸਟੁ ਅਗੋਚਰੁ ਅਲਖੁ ਨਿਰੰਜਨੁ ਸੋ ਦੇਖਿਆ ਗੁਰਮੁਖਿ ਆਖੀ। ”? 
- ਸਿਰੀ ੪, ਵਾਰ ੧੨੫ (88) 
“ਮੂਰਖੁ ਹੋਇ ਨ ਆਖੀ ਸੂਝੈ । ” 
- ਆਸਾ ੧, ਆਸ ੧, ੬:੧ (414) 
(2) ਕਹੀ, ਵੇਖੋ “ਆਖਉ” (1) 
ਆਖੀਅਹਿ -- (1) ਕਹੀਏ, ਵੇਖੋ “ਆਖਉ? (1) 
(2) ਕਹੀਆਂ ਜਾਂਦੀਆਂ ਹਨ 
“ਸਭਿ ਗੁਣਵੰਤੀ ਆਖੀਅਹਿ ਮੈ ਗੁਣੁ ਨਾਹੀ ਕੋਇ। ” 
- ਸਿਰੀ ੧, ਅਸ ੫, ੮:੧ (56) 
ਹੋਰ ਰੂਪ: 
ਆਖੀਅਨਿ - 
“ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿ। ? 
- ਸੂਹੀ ੩, ਵਾਰ ੬ਸ, ੩, ੧੧੧ (787) 


(3) ਦਸੀਏ, ਸੁਣਾਈਏ 
“ਦੂਖ ਤਿਸੈ ਪਹਿ ਆਖੀਅਹਿ ਸੂਖ ਜਿਸੈ ਹੀ ਪਾਸਿ। ” 


- ਸਿਰੀ ੧, ੫, ੩:੩ (16) 
“ਆਖੂ ਆਖਾਂ ਸਦਾ ਸਦਾ ਕਹਣਿ ਨ ਆਵੈ ਤੋਟਿ। ” 
- ਸਾਰ ੪, ਵਾਰ ੧੦ਸ, ੧, ੨:੨ (1241) 


ਆਖੂਟਾ ---- ਨਾ ਮੁਕਣ ਵਾਲਾ, ਵੇਖੋ “ਅਖੁਟ ? 
“ਬਹੁਤੁ ਖਜਾਨੇ ਮੇਰੈ ਪਾਲੈ ਪਰਿਆ ਅਮੋਲ ਲਾਲ ਆਖੂਟਾ। ” 
- ਸਾਰ ੫, ੩੨, ੨:੧ (1210) 


- ਭੈਰ ੫, ੨੨, ੨੧੪ (1141) 


- ਭੈਰ ੫, ੪, ੨੧੧ (1136) 


- ਗਉਂ ੫, ੮੧, ੩:੩ (179) 





306 


(1) ਕਹੈ, ਵੇਖੋ “ਆਖਉ” (1) 
(2) ਦਸੇ 
“ਦੂਜੀ ਦੁਰਮਤਿ ਆਥੈ ਦੋਇ। ” 
- ਗਉਂ ੧, ਅਸ ੫, ੨:੧ (223) 
(3) ਅੱਖਾਂ 
“ਫੁਟੀ ਆਂਥੇ ਕਛੁ ਨ ਸੁਝੈ ਬੁਡਿ ਮੁਏ ਬਿਨੁ ਪਾਨੀ। ” 
੍‌ ਰਾ - ਕੇਦਾ ਕਬ, ੪, ੧:੨ (1124) 


“ਕੀਨੇ ਰਾਮ ਨਾਮ ਇਕ ਆਖ੍ਰ। ” 
- ਗਉ ੫. ਸੁਖ ੧, ੧:੬ (262) 


“ਦੋਸੁ ਦੇਤ ਆਗਹ ਕਉ ਅੰਧਾ। ?” 

- ਗਉ ੫. ਬਾਅ ੩੯੦੬ (258) 
(ਸੰ.) ਅਜਿਤ, ਅਬਿਨਾਸੀ 
“ਆਤਮੁ ਜਿਤਾ ਗੁਰਮਤੀ ਆਗੰਜਤ ਪਾਗਾ। ”” 

- ਰਾਮ ੫, ਵਾਰ ੧੭:੪ (964) 
(“ਸੀ ਗੁਰੂ ਗ੍ਰੰਥ ਕੋਸ਼” ਨੇ “ਅਗੰਜ” ਦੇ ਅਰਥ “ਨਾ ਟੁੱਟਣ” ਵਾਲਾ ਵੀ ਕੀਤਾ ਹੈ। ”) 
(ਸੰ.) ਵੇਹੜਾ 
“ਪਿਰ ਬਾਝੜਿਅਹੁ ਮੇਰੇ ਪਿਆਰੇ ਆਂਗਣਿ ਧੂੜਿ ਲੁਤੇ । ” 

- ਆਸਾ ੪, ਛੰਤ ੨੧, ੪:੨ (452) 


ਹੋਰ ਰੂਪ: 
ਆਗਨਿ - 
“ਪਾਰਜਾਤੁ ਘਰਿ ਆਗਨਿ ਮੇਰੇ ਪੁਹਪ ਪੜ ਤਤੁ ਡਾਲਾ। ” 
- ਗੂਜ ੧, ਅਸ ੧, ੩੪੧ (503) 


ਆਂਗਨਿ - (ਹਿਰਦੇ ਰੂਪੀ ਵੇਹੜਾ) 
“ਆਆਂਗਨਿ ਮੇਰੇ ਸੋਭਾ ਚੰਦ । ”” 
- ਆਸਾ ੫, ੭, ੨੧੩ (372) 


- ਗਉ ੫. ਬਾਅ, ੪੯:੬ (260) 


“ਆਗਮ ਨਿਰਗਮ ਜੋਤਿਕ ਜਾਨਹਿ ਬਹੁ ਬਹੁ ਬਿਆਕਰਨਾ। ”” 

- ਆਸਾ ਕਬ, ੫, ੨੧ (476) 
ਹੋਰ ਰੂਪ: 
ਆਗਮੁ - 





307 


“ਪਹਿਲਾ ਆਗਮੁ ਨਿਗਮੁ ਨਾਨਕੁ ਆਖਿ ਸੁਣਾਏ ਪੂਰੇ ਗੁਰ ਕਾ ਬਚਨੁ ਉਪਰਿ 
ਆਇਆ। ” 

- ਗਉ ੪, ਵਾਰ ੮ਸ, ੪, ੨:੭ (304) 
(2) ਤੰਤ ਸ਼ਾਸ਼ਤਰ ਜਿਸ ਵਿਚ ਸਤ ਅੰਗ ਹੋਣ 
(ਉਤਪਤਿ, ਪ੍ਰਲੈ, ਦੇਵਪੂਜਨ, ਮੰੜੁਸਾਧਨ, ਪੁਰਸ਼ਚਰਣ, ਖੱਟ ਕਰਮਾਂ ਦੇ ਸਾਧਨ ਅਤੇ 
ਧਿਆਨ ।) 
“ਆਗਮ ਨਿਗਮੁ ਕਹੈ ਜਨੁ ਨਾਨਕੁ ਸਭੁ ਦੇਖੈ ਲੋਕੁ ਸਬਾਇਆ। ” 

- ਟੋਡੀ ੫, ੧੧, ੨:੨ (714) 


-7” ਸੰ.) ਆਉਣਾ, ਪਹੁੰਚਣਾ ਆਮਦ 
“ਪਹਿਲ ਬਸੰਤੈ ਆਗਮਨਿ ਪਹਿਲਾ ਮਉਲਿਓ ਸੋਇ। ”” 
- ਸੂਹੀ ੩, ਵਾਰ ੧੯ਸ, ੧, ੧੧ (791) 
(1) ਪਹੁੰਚ, ਆਮਦ, ਵੇਖੋ “ਆਗਮਨਿ? 
“ਮਨਿ ਚਾਉ ਭਇਆ ਪਭ ਆਗਮੁ ਸੁਣਿਆ। ” 
- ਰਾਮ ੩, ਅਨੰ ੩੪੧ (921) 
(2) ਸ਼ਾਸ਼ਤਰ, ਵੇਖੋ “ਆਗਮਨ? (1) 
ਆਗਰ - (ਸੰ.) ਪੁਥਮ, ਸ਼੍ਰੇਸ਼ਟ, ਮੁਖੀਏ, ਸਿਆਣੇ 
“ਚਾਰਿ ਚਰਨ ਕਹਹਿ ਬਹੁ ਆਗਰ। ”? 
- ਗਉਂ ਕਬ, ੫, ੩:੧ (324) 
(2) ਜ਼ਬਾਨੀ (ਭਾਵ) 
“ਨਵ ਛਿਅ ਖਟੁ ਬੋਲਹਿ ਮੁਖ ਆਗਰ ਮੇਰਾ ਹਰਿ ਪ੍ਰਭੁ ਇਵ ਨ ਪਤੀਨੇ। ”” 
- ਧਨਾ ੪, 2, ੨੧ (668) 


“ਨਿਰਮਲ ਨਾਮੁ ਸੁਧਾ ਪਰਪੂਰਨ ਸਬਦ ਤਰੰਗ ਪ੍ਰਗਟਿਤ ਦਿਨ ਆਗਰੁ । ” 
- ਸਵ ੪, ਮਥੁ ੪੧ (1404) 


- ਗਉਂ ੫, ੭੯, ੧:੨ (178) 
“ਸੁਖ ਮਾਂਗਤ ਦੁਖੁ ਆਗਲ ਹੋਇ। ”” 
- ਗਉਂ ੧, ਅਸ ੪, ੩:੧ (222) 


ਹੋਰ ਰੂਪ: 


ਆਗਲੜਾ - 
“ਮਾਇਆ ਮੋਹੁ ਮਨਿ ਆਗਲੜਾ ਪ੍ਰਾਣੀ ਜਰਾ ਮਰਣੁ ਭਉ ਵਿਸਰਿ ਗਇਆ। ?” 
- ਸਿਰੀ ਡਿਲੇ, ੨, ੧:੧ (92) 
--- ਸਾਹਮਣੇ, ਅਗੇ 
“ਤਿਨ ਆਗਲੜੈ ਮੈ ਰਹਣੁ ਨ ਜਾਇ। ? 
- ਸਿਰੀ ਡਿਲੋ, ੨, ੧੨ (92) 
“ਤਹ ਕਰ ਦਲ ਕਰਨਿ ਮਹਾਬਲੀ ਤਿਨ ਆਗਲੜੈ ਮੈ ਰਹਣੁ ਨ ਜਾਇ। ”? 





308 


- ਸਿਰੀ ਡਿਲੋ, ੨, ੪:੨ (92) 


- ਗਉ ੫. ਸੁਖ ੧੬, ੫:੫ (284) 


- ਜਪੁ ੧, ੨੨੨੧ (5) 
- ਮਾਰੂ ੧, ਸਲੋ ੧੬, ੧੨:੧ (1037) 


- ਗਉ ੧, ੬, ੩:੩ (152) 


ਬੇਅੰਤ, ਅਥਾਹ 
“ਫਰੀਦਾ ਗਰਬੁ ਜਿਨਾ ਵਡਿਆਈਆ ਧਨਿ ਜੋਬਨ ਆਗਾਹ। ”” 
- ਸਲੋ ਫਰ (ਮ:੫), ੧੦੫੦੧ (1383) 


ਅਗੇ ਵਲ 


“ਅਗਾਹਾ ਕੂ ਤੁਾਘਿ ਪਿਛਾ ਫੇਰਿ ਨ ਮੁਹਡੜਾ। ”” 
- ਮਾਰੂ ੫. ਵਾਰ ੭ਸ, ੫, ੧:੧ (1096) 


(ਫਾ. ਆਗ਼ਾਜ਼, ਆਰੰਭ) ਉਤਪਤਿ, ਪ੍ਰਗਟ ਹੋਣਾ 
“ਕਰਨਹੁ ਮਧੁ ਬਾਸੁਰੀ ਬਾਜੈ ਜਿਹਵਾ ਧੁਨਿ ਆਗਾਜਾ। ? 
- ਰਾਮ ੫, ੭, ੧:੨ (884) 


ਅਥਾਹ, ਵਰਣਨ ਤੋ” ਬਾਹਰ, ਵੇਖੋ “ਅਗਾਧ? (2) 
“ਦਿਸਟਿਮਾਨ ਹੈ ਸਗਲ ਬਿਨਾਸੀ ਇਕਿ ਸਾਧ ਬਚਨ ਆਗਾਧਾ। ” 
- ਸਾਰ ੫. ੬, ੬੧੨ (1204) 


ਜਿਨਾ ਦਾ ਥਹੁ ਨ ਪਾਇਆ ਜਾ ਸਕੇ, ਵੇਖੋ “ਅਗਾਧ( (1) 
“ਪਾਰਬ੍ਰਹਮ ਠਾਕੁਰ ਆਗਾਧਿ। ” 
- ਗਉਂ ੫, ੮੪, ੩:੧ (180) 


(1) (ਸੰ.) ਅੱਗ 
“ਸੁਰਿ ਨਰ ਦਾਧੇ ਲਾਗੀ ਆਗਿ। ” (ਭਾਵ “ਤ਼ਿਸ਼ਨਾ” ਦੀ ਅੱਗ) 

- ਗਉ ਕਬ, ੨੪, ੨:੧ (328) 
“ਪਆਗਿ ਲਗਾਇ ਮੰਦਰ ਮੈ ਸੋਵਹਿ। ” (ਵਿਸ਼ੈ ਵਿਕਾਰਾਂ ਦੀ ਅੱਗ ਲਾਕੇ) 

- ਗਉ ਕਬ, ੪੪, ੫:੨ (332) 
(2) ਅਗਿਆਨਤਾ 
“ਸਬਦਿ ਨਿਵਾਰੀ ਆਗਿ ਜੋਤਿ ਦੀਪਾਈਐ। ” 





309 


- ਸੂਹੀ ੧, ਅਸ ੪, ੬:੨ (752) 


ਆਗਿਓ ---- (ਸੰ.) ਹੁਕਮ, ਆਗਿਆ 
“ਸਰਬ ਸੂਖ ਆਨੰਦ ਮੰਗਲ ਰਸ ਮਾਨਿ ਗੋਬਿੰਦੈ ਆਗਿਓ। ” 
- ਗਉ ੫, ੧੬੦", ੧":੨ (215) 


- ਗਉਂ ੫, ੭੩, ੪:੨ (177) 


ਆਗਿਆ --- (1) ਹੁਕਮ, ਵੇਖੋ “ਆਗਿਓ” 
(2) ਅਖਤਿਆਰ 
“ਆਗਿਆ ਮਹਿ ਤੇਰੀ ਪੁਭ ਆਗਿਆ ਹੁਕਮਨ ਸਿਰਿ ਹੁਕਮਾ। ”” 
- ਗੂਜ ੫, ਅਸ ੧, ੭੩੨ (507) 


ਆਗਿਆਕਾਰ - ਹੁਕਮ ਵਿਚ ਰਹਿਣ ਵਾਲੇ, ਹੁਕਮ ਮੰਨਣ ਵਾਲੇ 

“ਕੋਇ ਸਕਤਿ ਸਿਵ ਆਗਿਆਕਾਰ। ”” 

- ਭੈਰ ੫, ੫, ੪:੩ (1156) 
“ਏਕੁ ਨਿਹਾਰਹਿ ਆਗਿਆਕਾਰ। ” 

- ਗਉਂ ੫, ੮੬, ੨:੨ (181) 
ਹੋਰ ਰੂਪ: 
ਆਗਿਆਕਾਰੀ - (ਸੰ.) 
“ਆਗਿਆਕਾਰੀ ਹਰਿ ਹਰਿ ਰਾਇ। ” 

- ਗਉ ੫, ੧੦੩, ੧:੩ (186) 


ਅਗਨੀ (ੜਿਸ਼ਨਾਰੂਪੀ) ਵੇਖੋ “ਆਗਿ” 
“ਦੇਖਿ ਨਿਵਾਰਿਆ ਜਲ ਮਹਿ ਆਗੀ। ”” 
- ਪ੍ਰਭਾ ੧, ਅਸ ੨, ੫:੩ (1343) 


“ਨਾਨਕ ਐਸਾ ਆਗੂ ਜਾਪੈ। ” 
- ਮਾਝ ੧, ਵਾਰ ਪਸ, ੧, ੧:੪ (140) 
“ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ । ” 
੍‌ - ਸੂਹੀ ੧ ਛੰਤ, ੫, ੬:੧ (767) 
(1) ਕੋਲ, ਨੂੰ 
“ਹਰਿ ਹਰਿ ਅਰਥਿ ਸਰੀਰੁ ਹਮ ਬੇਚਿਆ ਪੂਰੇ ਗੁਰ ਕੈ ਆਗੇ। ” 
- ਗਉਂ ੪, ੬੨, ੧:੧ (171) 
“ਜਨ ਨਾਨਕ ਕੀ ਲਜ ਪਾਤਿ ਗੁਰੁ ਹੈ ਸਿਰੁ ਬੇਚਿਓ ਸਤਿਗੁਰ ਆਗੇ । ? 
੍‌੍ = ਗਉਂ ੪. ੬੨, ੫੪੨ (172) 


ਹੋਰ ਰੂਪ: 





310 


ਆਗੇ -- 
“ਜਿਸੁ ਹਰਿ ਆਪਿ ਕ੍ਰਿਪਾ ਕਰੇ ਸੋ ਵੇਚੇ ਸਿਰੁ ਗੁਰ ਆਗੈ। ” 
- ਗਉਂ ੪, ੪੮, ੪:੨ (167) 
(2) ਅਗੇ, ਸਾਹਮਣੇ 
“ਸੈ ਤਾਣੁ ਦੀਬਾਣੁ ਤੂ ਹੈ ਮੇਰੇ ਸੁਆਮੀ ਮੈ ਤੁਧੁ ਆਗੇ ਅਰਦਾਸਿ। ” 
- ਸੂਹੀ ੪, ੧੨, ੨੨੧ (735) 


“ਇਸੁ ਮਨ ਆਗੇ ਪੂਰੈ ਤਾਲ। ” 


- ਗੋਂਡ ਕਬ, ੧੦, ੨:੩ (872) 
ਹੋਰ ਰੂਪ: 
ਆਗੈ - 
“ਮਨੁ ਤਨੁ ਸਉਪੇ ਆਗੈ ਧਰੇ ਹਉਮੈ ਵਿਚਹੁ ਮਾਰਿ। ? 
- ਸਿਰੀ ੩, ੩੯, ੩:੨ (28) 
“ਸੁਖੁ ਦਾਤਾ ਭੈ ਭੰਜਨੋ ਤਿਸੁ ਆਗੈ ਕਰਿ ਅਰਦਾਸਿ। ”? 
- ਸਿਰੀ ੫, ੭੭, ੩੯੨ (44) 


- ਸੂਹੀ ਕਬ, ੧, ੩੨ (792) 


“ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ। ”? 

- ਗਉ ੫. ਸੋਹ ੫, ੧:੨ (10) 
(4) ਅਗੋ' 
“ਜਉ ਨਿਰਧਨੁ ਸਰਧਨ ਕੈ ਜਾਇ ਆਗੇ ਬੈਠਾ ਪੀਠਿ ਫਿਰਾਇ। ” 

- ਗਉ ਕਬ, ੮, ੧੨ (1159) 


- ਗਉਂ ੫. ਬਾਅ ੨੪੪ (255) 
“ਆਸ ਪਿਆਸੀ ਸੇਜੈ ਆਵਾ ਆਗੈ ਸਹ ਭਾਵਾ ਕਿ ਨ ਭਾਵਾ। ”? 
- ਆਸਾ ੧, ੨੬, ੨, ੧੨ (357) 


(1) ਅਗੇ, ਪਰਲੋਕ ਵਿਚ, ਰਬੀ ਦਰਗਾਹ ਵਿਚ 
“ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ। ” 

- ਗਉ ੫. ਸੋਹ ੫, ੧:੨ (13) 
(2) ਪਹਿਲਾਂ ਹੀ, ਅਗੇ ਤੋ ਹੀ, ਵੇਖੋ “ਆਗੇ? (3) 
“ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ। ” 

- ਸਿਰੀ ੪, ਵਾਰ ੩ਸ, ੨, ੨:੧ (83) 

“ਆਗੈ ਹੀ ਤੇ ਸਭੁ ਕਿਛੁ ਹੂਆ ਅਵਰੁ ਕਿ ਜਾਣੈ ਗਿਆਨਾ। ” 

- ਆਸਾ ੫. ੪੮. ੧:੧ (383) 





“ਜੋ ਜੋ ਨਿੰਦ ਕਰੈ ਇਨ ਗ੍ਰਿਹਨ ਕੀ ਤਿਸੁ ਆਗੈ ਹੀ ਮਾਰੈ ਕਰਤਾਰ । ? 
- ਬਿਲ ੫, ੨੭, ੧੧ (807) 


(3) ਆਗੇ (ਸਥਾਨਮਈ 16141), ਅਗਾਂਹ 
“ਆਗੈ ਦੇਖਉ ਡਉ ਜਲੈ ਪਾਛੇ ਹਰਿਓ ਅੰਗੂਰੁ । ” 


- ਸਿਰੀ ੧, ੧੬, ੨:੧ (20) 
“ਮਨਮੁਖੁ ਅਹੰਕਾਰੀ ਮਹਲੁ ਨ ਜਾਣੈ ਖਿਨੁ ਆਗੈ ਖਿਨੁ ਪੀਛੇ। ”” 
- ਗਉ ੪, ਵਾਰ ੨੫ਸ, ੩, ੨:੧ (314) 
(4) ਸਾਹਮਣੇ, ਅੱਗੇ, ਹਜ਼ੂਰ, ਵੇਖੋ “ਆਗੇ” (2) 
“ਮਨੁ ਤਨੁ ਅਪਨਾ ਆਗੈ ਧਰਹੁ । ? 
- ਗਉਂ ੫, ੧੨੬, ੧:੨ (191) 
(5) ਕੋਲ, ਵੇਖੋ ਆਗੈ (1) 
“ਖੋਟੇ ਸਚੀ ਦਰਗਹ ਸੁਟੀਅਹਿ ਕਿਸੁ ਆਗੈ ਕਰਹਿ ਪੁਕਾਰ। ” 
- ਮਾਝ ੧, ਵਾਰ ੧੨:੪ (143) 
“ਮਾਰਹਿ ਲੂਟਹਿ ਨੀਤ ਨੀਤ ਕਿਸੁ ਆਗੈ ਕਰੀ ਪੁਕਾਰ ਜਨਾ। ” 
- ਗਉ ੧, ੧੪, ੧:੨ (155) 
“ਪਾਨੀ ਪਖਾ ਪੀਸਉ ਸੰਤ ਆਗੈ ਗੁਣ ਗੋਵਿੰਦ ਜਸੁ ਗਾਈ। ”” 
- ਧਨਾ ੫, ੧੦, ੧:੧ (673) 
(6) ਪ੍ਰਤਖ 
“ਜੀਵਤੁ ਮਰੈ ਮਹਾ ਰਸੁ ਆਗੈ। ”” 
- ਗਉ ੧, ੯, ੨:੩ (153) 
“ਜੋ ਤਿਨਿ ਕਰਿ ਪਾਇਆ ਸੁ ਆਗੈ ਆਇਆ ਅਸੀ ਕਿ ਹੁਕਮੁ ਕਰੇਹਾ। ” 
- ਵਡ ੧, ਅਲਾ ੨, ੧੫ (579) 
(7) ਭਵਿਖ ਵਿਚ, ਅਗੇ (੧00੧1) 
“ਕਿਆ ਜਾਣਾ ਕਿਆ ਆਗੈ ਹੋਇ। ”? 
- ਗਉਂ ੧, ੧੦, ੧੨ (154) 
“ਹਮ ਜਾਨਿਆ ਕਛੂ ਨਾ ਜਾਨਹ ਆਗੈ ਜਿਉ ਹਰਿ ਰਾਖੈ ਤਿਉ ਠਾਢੈ । ” 
- ਗਉ ੫, ੫੯, ੪:੧ (171) 
(8) ਅਗਲੀ, ਪਹਿਲੀ 
““ਘੂੰਘਟੁ ਕਾਢਿ ਗਈ ਤੇਰੀ ਆਗੇ। ” 
- ਆਸਾ ਕਬ, ੩੪, ੧:੧ (484) 
ਕੋਲ, ਅਗੇ 
“ਅਬ ਮੈ ਸੁਖੁ ਪਾਇਓ ਗੁਰ ਆਗਿ। ” 
- ਜੈਤ ੫, ੫, ੧":੧ (701) 
ਆਘਾਇ ---- (ਸੰ.) ੜਿਪਤ, ਰਜਨਾ 
(ਪਰੰਪਰਾ ਅਨੁਸਾਰ, “ਪੀਣ? ਤੋ ਜੋ ਰਜ ਹੁੰਦਾ ਹੈ ਉਹ ਡਿਪਤ ਹੁੰਦਾ ਹੈ ਤੇ “ਖਾਣ? 
ਤੋਂ ਜੋ ਹੁੰਦਾ ਹੈ ਉਹ “ਆਘਾਇ? ਹੈ) 
“ਜਿੰਨੀ ਚਾਖਿਆ ਪ੍ਰੇਮ ਰਸੁ ਸੇ ਡਿਪਤਿ ਰਹੇ ਆਘਾਇ। ” 
- ਮਾਝ ੫, ਬਾਰਾ ੮:੫ (135) 
“ਗੁਰਸਿਖ ਪੁੀਤਿ ਗੁਰਮਿਲਿ ਆਘਾਇ। ? (ਤ੍ਰਿਪਤ ਹੁੰਦਾ ਹੈ) 





0 


- ਗਉਂ ੪, ੪੨, ੧:੩ (164) 
ਹੋਰ ਰੂਪ: 
ਆਘਾਈ - 
“ਸਚੁ ਸਚਾ ਰਸੁ ਜਿਨੀ ਚਖਿਆ ਸੇ ੜਿਪਤਿ ਰਹੇ ਆਘਾਈ। ” 
- ਗਉ ੪, ਵਾਰ ੧੮:੩ (311) 
“ਭੋਜਨੁ ਸਾਚੁ ਮਿਲੈ ਆਘਾਈ। ” (ਰਜੀਦਾ ਹੈ) 
- ਮਾਰੂ ੧, ਸੋਲਾ ੫, ੭:੧ (1024) 


ਆਘਾਏ = 
“ਡਿਪਤਿ ਆਘਾਏ ਸੰਤਾ। ” 


- ਮਾਰੂ ੫, ੨੩, ੧:੧ (1006) 
ਆਘਾਣੇ - 
“ਸੀਤਲ ਆਘਾਣੇ ਅੰਮ੍ਰਿਤ ਬਾਣੇ ਸਜਨ ਸੰਤ ਬਸੀਠਾ। ”” 
- ਆਸਾ ੫, ਛੰਤ ੧, ੧੫ (452) 
ਆਘਾਨਾਂ - 
“ਮਨੁ ਆਘਾਨਾ ਹਰਿ ਰਸਹਿ ਸੁਆਦਿ। ” 


ਆਘਾਨਿਆਂ - 
“ਪੀ ਅੰਮ੍ਰਿਤੁ ਆਘਾਨਿਆ ਗੁਰਿ ਅਮਰ ਕਰਾਇਆ। ” 
- ਬਿਲਾ ੫, ੩੩, ੨੨ (808) 


- ਬਸੰ ੫, ੬, ੩:੪ (1181) 


ਆਘਾਨੇ - 
“ਹਰਿ ਪੀ ਆਘਾਨੇ ਅੰਮ੍ਰਿਤ ਬਾਨੇ ਸੁਬ ਸੁਖਾ ਮਨ ਵੁਠੇ । ” 
- ਸਿਰੀ ੫, ਛੰਤ ੨, ੫:੩ (80) 
ਆਘਾਵੈ - 
“ਪੀਵਨਾ ਜਿਤੁ ਮਨੁ ਆਘਾਵੈ ਨਾਮੁ ਅੰਮ੍ਰਿਤ ਰਸੁ ਪੀਵਨਾ। ” 
- ਮਾਰੂ ੫, ਅਸ ੬, ੧:੧ (1019) 
ਆਘਾਨੇ -<-- (1) ਰਜ ਗਏ, ਵੇਖੋ “ਆਘਾਇ? 
(2) ਸੰਤੁਸ਼ਟ ਹੋ ਗਏ, ਫ਼ਿਪਤ ਹੋ ਗਏ 
“ਸੁਨਿ ਕਰਿ ਬਚਨ ਕਰਨ ਆਘਾਨੇ । ”” 
- ਗਉਂ ੫. ਸੁਖ ੧੮, ੪:੫ (287) 
ਹੋਰ ਰੂਪ: 
ਆਘਾਵੈ - 
“ਦਰਸਨੁ ਪੇਖਤ ਮਨੁ ਆਘਾਵੈ ਨਾਨਕ ਮਿਲਣੁ ਸੁਭਾਈ ਜੀਉ। ” 
- ਮਾਝ ੫, ੧੪, ੪:੩ (98) 


ਆਘਾਵੈ ---- (1) ਰਜੇ, ਵੇਖੋ “ਆਘਾਇ” 
(2) ਸੰਤੁਸ਼ਟ/ੜ਼ਿਪਤ ਹੋਵੇ, ਵੇਖੋ “ਆਘਾਨੇ ” 

ਆਘੀਜਾ ---- ਰਜਿਆ, ੜਿਪਤ, ਤਿਸ਼ਨਾ ਮੁਕਤ, ਵੇਖੋ “ਆਘਾਇ” 
“ਤੋਟਿ ਨ ਆਵੈ ਪੂਰ ਭੰਡਾਰੈ ੜ੍ਰਿਪਤਿ ਰਹੇ ਆਘੀਜਾ ਹੇ। ” 





313 


- ਮਾਰੂ ੫, ਸੋਲਾ ੩, ੮:੩ (1074) 


“ਸਚੁ ਜਾਣੈ ਕਚੁ ਵੈਦਿਓ ਤੂ ਆਘੂ ਆਘੇ ਸਲਵੇ । ” 
- ਮਾਰੂ ੫, ਵਾਰ ਪਸ, ੫. ੨:੧ (1095) 
ਹੋਰ ਰੂਪ: 
ਆਘੇ - 
“ਸਚੁ ਜਾਣੈ ਕਚੁ ਵੈਦਿਓ ਤੂ ਆਘੂ ਆਘੇ ਸਲਵੇ। ” 
- ਮਾਰੂ ੫, ਵਾਰ ਪਸ, ੫. ੨:੧ (1095) 


“ਜਲ ਦੁਧ ਨਿਆਈ ਰੀਤਿ ਅਬ ਦੁਧ ਆਚ ਨਹੀ ਮਨ ਐਸੀ ਪ੍ਰੀਤਿ ਹਰੇ। ” 
- ਆਸਾ ੫. ਛੰਤ ੪, ੧:੧ (454) 
ਹੋਰ ਰੂਪ: 
ਆਂਚ - 
“ਆਆਂਚ ਨ ਲਾਗੈ ਅਗਨਿ ਸਾਗਰ ਤੇ ਸਰਨਿ ਸੁਆਮੀ ਕੀ ਅਹੀਐ। ” 
- ਦੇਵ ੫, ੧੭, ੧੨ (531) 
ਆਚੁ - 
“ਅਨਿਕ ਜਤਨ ਕਰਿ ਰਹਣੁ ਨ ਪਾਂਵੈ ਆਚੁ ਕਾਚੁ ਢਰਿ ਪਾਂਹੀ। ? 
- ਮਲਾ ੧, ਅਸ ੨. ੧੧ (1274) 
ਆਚਰਜ ---- ਅਦਭੁਤ, ਵਿਸਮਾਦੀ, ਵੇਖੋ “ਅਚਰਜ?” (3) 
“'ਖਿਨ ਮਹਿ ਥਾਪਿ ਉਥਾਪਦਾ ਆਚਰਜ ਤੇਰੇ ਰੂਪ। ”” 
- ਤਿਲੰ ੫. ੪, ੧:੧ (724) 


ਹੋਰ ਰੂਪ: 


ਆਚਰਜੁ - 
“ਆਚਰਜੁ ਡੀਠਾ ਅਮਿਉ ਵੂਠਾ ਗੁਰ ਪ੍ਰਸਾਦੀ ਜਾਣਿਆ।” 
- ਆਸਾ ੫, ੧੨, ੨:੪ (460) 
ਆਚਰਣ ---- (ਸੰ.) ਵਿਹਾਰ, ਕਰਣੀ, ਚਾਲ ਚਲਣ 
“ਸੰਤ ਆਚਰਣ ਸੰਤ ਚੋ ਮਾਰਗੁ ਸੰਤ ਚ ਓਲ੍ਹਗ ਓਲ੍ਹਗਣੀ। ”” 
- ਆਸਾ ਰਵਿ, ੨, ੨੧ (486) 
ਹੋਰ ਰੂਪ: 
ਆਚਰਣ - 
“ਲੋਭਾਦਿ ਢਿਸਟਿ ਪਰਗ੍ਰਿਹਿ ਜਦਿ ਬਿਧਿ ਆਚਰਣ । ? 
- ਗੂਜ ਜੈਦੇ, ੧, ੩:੧ (526) 
ਆਚਾਰ ---- (1) ਰਹਿਣੀ ਬਹਿਣੀ, ਵੇਖੋ “ਅਚਾਰ” (1) 
“ਆਚਾਰ ਬਿਉਹਾਰ ਬਿਆਪਤ ਇਹ ਜਾਤਿ। ” 
- ਗਉਂ ੫, ੮੮, ੪:੩ (182) 





314 


- ਸਿਰੀ ੧, ਅਸ ੧੪, ੫:੩ (62) 
“ਕਰਿ ਬੀਚਾਰੁ ਆਚਾਰੁ ਪਰਾਤਾ। ” (ਸ਼ੁਭ ਰਹਿਣੀ) 
- ਆਸਾ ੧, ਅਸ 2, ੧੦੧੧ (415) 


(2) ਚੰਗੇ ਕਰਮ, ਵੇਖੋ “ਆਚਾਰ” (2) 
“ਜਿਹ ਪ੍ਰਸਾਦਿ ਤੂ ਆਚਾਰ ਬਿਉਹਾਰੀ। ”” 


- ਗਉ ੫. ਸੁਖ ੬, ੫:੩ (270) 
ਹੋਰ ਰੂਪ: 
ਆਚਾਰੁ - (ਸ਼ੁਭ ਕਰਮ) 
“ਜਿਉ ਭਾਵੈ ਤਿਉ ਰਾਖੁ ਤੂੰ ਹਰਿਨਾਮੁ ਮਿਲੈ ਆਚਾਰੁ । ? 
੍‌੍ - ਸਿਰੀ ੧, ਅਸ ੩, ੧:੨ (54) 
“ਕਰਿ ਆਚਾਰੁ ਸਚੁ ਸੁਖੁ ਹੋਈ । ? 
- ਰਾਮ ੧, ਓਅੰ ੧੫:੭ (931) 
(3) ਕਰਮ, ਕੰਮਕਾਜ, ਕਿਰਿਆ 
“ਆਚਾਰ ਕਰਹਿ ਸੋਭਾ ਮਹਿ ਲੋਗ। ”” 
- ਆਸਾ ੫, ੧੨, ੩੨ (374) 
“ਭੀਤਰਿ ਅੰਮ੍ਰਿਤੁ ਸੋਈ ਜਨੁ ਪਾਂਵੈ ਜਿਸੁ ਗੁਰ ਕਾ ਸਬਦੁ ਰਤਨੁ ਆਚਾਰ। ” 
- ਮਲਾ ੧, ੫, ੧੧੨ (1256) 
“ਨਾਮ ਬਿਨਾ ਕੈਸੇ ਆਚਾਰ। ”? 
- ਪੁਭਾ ੧, ੧੨, ੧:੪ (1330) 


- ਗਉਂ ੧, ਅਸ ੧, ੪:੩ (221) 


“ਗਲੀ ਅਸੀ ਚੰਗੀਆ ਆਚਾਰੀ ਬੁਰੀਆਹ। ? (ਕੰਮ/ਕਰਮ ਕਰਕੇ) 
- ਸਿਰੀ ੪, ਵਾਰ ੭ਸ, ੧, ੨੧ (85) 
ਆਚਾਰੁ - 
“ਨਿੰਦਕ ਕਾ ਮੈਲਾ ਆਚਾਰੁ । ? (ਕਰਣੀ) 
- ਭੈਰ ੫, ੫੪, ੧:੩ (1151) 
(4) ਧਰਮ ਕਰਮ 
“ਆਚਾਰ ਬਿਉਹਾਰ ਜਾਤਿ ਹਰਿ ਗੁਨੀਆ। ? 
- ਟੋਡੀ ੫, ੭, ੩੧੧ (715) 
(5) ਸ਼ਾਸ਼ਤਰਾਂ ਦੇ ਦਸੇ ਹੋਏ ਕਰਮ 
“ਕੋਈ ਕਰੈ ਆਚਾਰ ਸੁਕਰਣੀ। ”” 
- ਰਾਮ ੫, ਅਸ ੧, ੭:੩ (913) 





315 


“ਨਾਮੁ ਹਮਾਰੈ ਸਗਲ ਆਚਾਰ। ” 

- ਭੈਰ ੫, ੩੫, ੩:੩ (1145) 
“ਕਰਿ ਆਚਾਰ ਬਹੁ ਸੰਪਉ ਸੰਚੈ ਜੋ ਕਿਛੁ ਕਰੈ ਸੁ ਨਰਕਿ ਪਰੈ । ? 

- ਪ੍ਰਭਾ ੩, ੬, ੪੨ (1334) 
ਹੋਰ ਰੂਪ: 


ਆਚਾਰੀ - 
ਲੇ ਨਹੀ ਜੀਤਿਆ ਜਾਇ। ” (ਕਰਮ ਕਾਂਡ ਦੁਆਰਾ) 
- ਆਸਾ ੧, ੨੦, ੫੧ (355) 
ਆਚਾਰੁ - 
“ਨਾਮੇ ਸੁਚਿ ਨਾਮੋ ਪੜਉ ਨਾਮੇ ਚਜੁ ਆਚਾਰੁ। ” (ਕਰਮ ਕਾਂਡ) 
- ਆਸਾ ੧, ੨੦, ੧੨ (355) 
(6) ਆਚਰਣ 
“ਸਿਮਰਤ ਨਾਮ ਪੂਰਨ ਆਚਾਰ। ”” 
- ਭੈਰ ੫, ੮, ੩੨ (1137) 
“ਪੂਰਨ ਕਰਮ ਤਾ ਕੇ ਆਚਾਰ। ”” 
- ਪ੍ਰਭਾ ੫, ੧੦, ੨:੪ (1340) 
ਹੋਰ ਰੂਪ: 
ਆਚਾਰਿ - 
“-ਰੁਪਿ ਅਨੁਪ ਪੁਰੀ ਆਚਾਰਿ। ? 
੍‌੍ ਰੱ. - ਆਸਾ ੫, ੩, ੧੦੨ (370) 
(7) ਮਰਯਾਦਾ/ਸਤਿਕਾਰ 
“ਆਚਾਰ ਸਹਿਤ ਬਿਪ੍ ਕਰਹਿ ਡੰਡਉਤਿ ਤਿਨ ਤਨੈ ਰਵਿਦਾਸ ਦਾਸਾਨ ਦਾਸਾ। ”” 
- ਮਲਾ ਰਵਿ, ੨, ੩:੨ (1293) 
ਆਚਾਰਨ --- ਮਰਿਯਾਦਾਵਾਨ, ਸਥਾਪਿਤ ਰੀਤ ਅਨੁਸਾਰ ਚਲਣ ਵਾਲੇ 
“ਕਰਤਨ ਮਹਿ ਤੂੰ ਕਰਤਾ ਕਹੀਅਹਿ ਆਚਾਰਨ ਮਹਿ ਆਚਾਰੀ। ” 
- ਗੂਜ ੫, ਅਸ ੧, ੪੧ (507) 
(1) ਆਚਾਰਵਾਨ, ਕਰਣੀਵਾਲਾ 
“ਅਚਾਰਾ ਵੀਚਾਰੁ ਸਰੀਰਿ। ” 
= ਧਨਾ ੧, ਅਸ ੨, ੭੧ (686) 


ਹੋਰ ਰੂਪ: 
ਆਚਾਰਿ - 
ਹਰ ਤੂ ਵੀਚਾਰਿ ਆਪੇ ਹਰਿ ਨਾਮੁ ਸੰਜਮ ਜਪ ਤਪੋ। ” 
- ਤੁਖਾ ੧, ਛੰਤ ੬, ੨:੪ (1113) 


ਆਚਾਰੀ - 
“ਜਗਿ ਗਿਆਨੀ ਵਿਰਲਾ ਆਚਾਰੀ। ” 

- ਆਸਾ ੧, ਅਸ ੩, ੬੨ (413) 
(2) ਕਰਮ, ਕਿਰਿਆ, ਵੇਖੋ ਆਚਾਰ (3) 





316 


---- ਇਛਾ, ਚਾਹ 
“ਧਨੁ ਨਹੀ ਬਾਛਹਿ ਸੁਰਗ ਨ ਆਛਹਿ। ”” 
- ਗਉਂ ੫. ਬਾਅ ੪:੩ (251) 


- ਸਿਰੀ ਰਵਿ, ੧, ੨:੧ (93) 


“ਰੇ ਨਰ ਗਰਭ ਕੁੰਡਲ ਜਬ ਆਛਤ ਉਰਧ ਧਿਆਨ ਲਿਵ ਲਾਗਾ। ” 
- ਸਿਰੀ ਬੇਣੀ, ੧, ੧:੧ (93) 


“ਕਬੀਰ ਸਾਕਤ ਤੇ ਸੂਕਰ ਭਲਾ ਰਾਖੈ ਆਛਾ ਗਾਉ। ” 
- ਸਲੋ ਕਬ, ੧੪੩੦੧ (1372) 


“ਸਾਮ ਕਹੈ ਸੇਤੰਬਰੁ ਸੁਆਮੀ ਸਚ ਮਹਿ ਆਛੈ ਸਾਚਿ ਰਹੇ। ”” 
- ਆਸਾ ੧, ਵਾਰ ੧੩ਸ, ੧, ੨੧ (470) 
(“ਗੁਰੂ ਗ੍ਰੰਥ ਕੋਸ਼” ਇਥੇ “ਆਛੇ ਦੇ ਅਰਥ “ਅਸਤਿ” ਤੋ ਵਿਉਤਪਤਿ ਦੇ “ਹੈ” 
ਕਰਦੇ ਹਨ।) 
“ਸੁ ਸਬਦੁ ਨਿਰੰਤਰਿ ਨਿਜਘਰਿ ਆਛੇ ੜਿਭਵਣ ਜੋਤਿ ਸੁ ਸਬਦਿ ਲਹੈ। ” (ਆਵੈ) 
- ਰਾਮ ੧, ਸਿਗੋ ੬੫:੩ (945) 
(2) ਚਾਹੁੰਦਾ ਹੈ, ਇਛਾਵਾਨ ਹੈ 
“ਦਰਸਨ ਨਾਮ ਕਉ ਮਨੁ ਆਛੇ । ” 
- ਦੇਵ ੫, ੨੮, ੧”:੧ (533) 
(3) (ਸੰ.) ਹੈ 
“ਕੁੰਭਾਰ ਕੇ ਘਰ ਹਾਂਡੀ ਆਛੈ ਰਾਜਾ ਕੇ ਘਰ ਸਾਂਡੀ ਗੋ । ” 
- ਟੋਡੀ, ਨਾਮ, ੩, ੧":੧ (718) 
(4) ਹੈ 
“““ਸਗਲੋ ਭੂ ਮੰਡਲ ਖੰਡਲ ਪ੍ਰਭ ਤੁਮ ਹੀ ਆਛੈ । ” 
ਰਹ - ਮਾਰੂ ੫, ੨੨, ੩੨ (1006) 
(ਸੰ.) ਅਛੂਤ, ਨਾ ਛੋਹਣ ਯੋਗ, ਨੀਚ 
“ਜਾ ਕੈ ਭਾਗਵਤੁ ਲੇਖੀਐ ਅਵਰੁ ਨਹੀ ਪੇਖੀਐ ਤਾਸ ਕੀ ਜਾਤਿ ਆਛੋਪ ਛੀਪਾ। ”” 
- ਮਲਾ ਰਵਿ, ੨, ੧:੧ (1293) 


€) 


ਨਾਹੂ 
“ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਖਸ ਫਾਰੇ ਕਰ ਆਜ। ?” 
- ਸਵਾ ੪, ਨਲ ੧੨੨ (1400) 


“ਆਜੁ ਮੇਰੈ ਮਨਿ ਪਰਗਟੁ ਭਇਆ ਹੈ ਪੇਖੀਅਲੇ ਧਰਮਰਾਓ। 





317 


- ਸਿਰੀ ਤਿਲੋ, ੨, ੪੧ (92) 
“ਆਜੁ ਮਿਲਾਵਾ ਸੇਖ ਫਰੀਦ ਟਾਕਿਮ ਕੂੰਜੜੀਆ ਮਨਹੁ ਮਚਿੰਦੜੀਆ। ” 
- ਆਸਾ ਫਰ, ੨. ੧੧ (488) 
---- (ਸੰ.) ਜੂਨ ਰਹਿਤ, ਜਮਨ ਵਿਚ ਨਾ ਆਉਣ ਵਾਲਾ 
“ਅਮੋਘ ਦਰਸਨ ਆਜੂਨੀ ਸੰਭਉ। ” 
- ਮਾਰੂ ੫, ਸੋਲ ੧੧, ੭:੧ (1082) 
ਆਵੈ, ਆਉਂਦਾ ਹੈ 
“ਜੋ ਆਂਜੈ ਸੋ ਦੀਸੈ ਕਾਲਿ। ? 
- ਬਿਲਾ ੧, ਅਸ ੧, ੪:੩ (831) 
---- ਜੋ ਜਨਮ ਵਿਚ ਨਾ ਆਵੇ ਵੇਖੋ “ਆਜੂਨੀ” 
“ਪਾਰਬ੍ੁਹਮ ਆਜੋਨੀ ਸੰਭਉ ਸਰਬ ਥਾਨ ਘਟ ਬੀਠਾ। ” 
- ਸਾਰ ੫. ੪੨, ੧੧ (1212) 


ਅੰਗੂਠਾ ਤੇ ਨਾਲ ਦੀਆਂ ਦੋ ਉੱਗਲਾਂ 
“ਆਂਟ ਸੇਤੀ ਨਾਕੁ ਪਕੜਹਿ ਸੂਝਤੇ ਤਿਨਿ ਲੋਅ।” 


= ਧਨਾ ੧, ੮, ੨੧ (663) 


“ਜੈਹਹਿ ਆਟਾ ਲੋਨ ਜਿਉ ਸੋਨ ਸਮਾਨਿ ਸਰੀਰੁ। ” 
- ਸਲੋ ਕਬ, ੧੧੭੨ (1370) 


“ਆਠ ਪਹਰ ਪ੍ਰਭੁ ਧਿਆਇ ਤੂੰ ਗੁਣ ਗੋਇੰਦ ਨਿਤ ਗਾਉ। ” 
- ਸਿਰੀ ੫, ੭੭, ੧੨੨ (44) 
ਹੋਰ ਰੂਪ: 
ਆਠਉ - 
“ਸੰਗਿ ਅਲਾਪਹਿ ਅਠਾਉ ਨੰਦਨ। ”” 
- ਰਾਗ ੧:੨ (1429) 


- ਆਸਾ ੫, ਛੰਤ ੧੦, ੨੧ (459) 


““ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪਰਗਾਸੁ । ” 
- ਮਾਰੂ ੫. ੧੪, ੧:੧ (1002) 


- ਮਾਲੀ ੫, ੩, ੩:੩ (987) 





218 


ਆਡਾਣੁ ---- ਫੈਲਾਓ, ਰਚਨਾ (ਖਗੋਲ) 
“ਬਾਝੁ ਕਲਾ ਆਡਾਣੁ ਰਹਾਇਆ। ”” 
- ਮਾਰੂ ੫, ਸੋਲਾ ੧੫, ੧੪:੨ (1036) 
ਹੋਰ ਰੂਪ: 
ਆਡਾਣੇ - 
“ਡੈ ਵਿਚਿ ਆਡਾਣੇ ਆਕਾਸ। ” (ਫੈਲੇ ਰਹਿੰਦੇ ਹਨ, ਅਡੇ ਹੋਏ ਹਨ) 
- ਆਸਾ ੧, ਵਾਰ ੪ਸ, ੧, ੧:੧੦ (464) 


“ਪਾਂਚ ਪਚੀਸ ਮੋਹ ਮਦ ਮਤਸਰ ਆਡੀ ਪਰਬਲ ਮਾਇਆ। ”? 
- ਭੈਰ ਕਬ, ੧੭, ੧:੧ (1161) 


“ਆਢ ਆਢ ਕਉ ਫਿਰਤ ਢੂੰਢਤੇ ਮਨ ਸਗਲ ੜ੍ਿਸਨ ਬੁਝਿ ਗਈ। ”” 
- ਆਸਾ ੫. ੧੨੪, ੩੯੧ (402) 
ਹੋਰ ਰੂਪ: 
ਆਢੁ - 
“ਬਰਤ ਨੇਮ ਸੰਜਮ ਮਹਿ ਰਹਤਾ ਤਿਨ ਕਾ ਆਢੁ ਨ ਪਾਇਆ। ”? 
- ਗਉਂ ੫, ੧੬੪, ੧:੧ (216) 
ਆਢੈ - 
“ਅੰਤ ਕੀ ਬਾਰ ਲੰਹੈਗੀ ਨ ਆਢੈ । ? 
- ਆਸਾ ਕਬ, ੩੪, ੧੨ (484) 
ਆਢਲਿ ---- ਆਸਰੇ, ਸਹਾਰੇ 
“ਨਾਨਕ ਸੋ ਸਹੁ ਆਹਿ ਜਾ ਕੈ ਆਢਲਿ ਹਭੁ ਕੋ। ”” 
- ਗੂਜ ੫, ਵਾਰ ੧੧ਸ, ੫, ੨:੨ (520) 


ਸਹਿਤ, ਨਾਲ 


“ਧਨਾਢਿ ਆਢਿ ਭੰਡਾਰ ਹਰਿ ਨਿਖਿ ਹੋਤ ਜਿਨਾ ਨ ਚੀਰ। ” 
- ਗੂਜ ੫, ਅਸ ੨, ੬:੧ (508) 


-<-- ਕਰੇ 
“ਤੁਧੁ ਭਾਵੈ ਤਾ ਆਣਹਿ ਰਾਸਿ। ”? 
- ਸ਼ੂਹੀ ੫, ੨, ੪੧੨ (737) 


ਹੋਰ ਰੂਪ: 


ਆਣਗੁ - 
“ਭਾਂਡਾ ਆਣਗੁ ਰਾਸਿ ਜਾਂ ਤਿਸੁ ਭਾਵਸੀ। ” (ਲਿਆਵੇਗਾ, ਕਰੇਗਾ) 

- ਸਲੋ ੧, ੧੪:੩ (1411) 
(1) ਲਿਆ ਕੇ, ਲਿਆ 
“ਸਚੁ ਬੂਝਣੁ ਆਣਿ ਜਲਾਈਐ। ”” 





319 


- ਸਿਰੀ ੧, ੩੩, ੨:੩ (25) 
(“ਮਹਾਨ ਕੋਸ਼! ਇਥੇ “ਆਣਿ” ਦੇ ਅਰਥ “ਅਗਨੀ” ਕਰਦੇ ਹਨ) 
ਹੋਰ ਰੂਪ: 
ਆਣਿਆਂ - 
“ਉਲਟ ਭਈ ਘਰੁ ਘਰ ਮਹਿ ਆਣਿਆ। ” 
- ਆਸਾਂ ੧, ੧੨, ੪੨ (352) 
“ਗੁਰ ਕੀ ਕਾਰ ਕਮਾਇ ਲਾਹਾ ਘਰਿ ਆਣਿਆ। ” 
- ਸੂਹੀ ੧, ੩, ੭:੧ (752) 
ਆਣਹਿ - 
“ਵਸਿ ਆਫਣਿਹੁ ਵੇ ਜਨ ਇਸੁ ਮਨ ਕਉ ਮਨੁ ਬਾਸੇ ਜਿਉ ਨਿਤ ਭਉਦਿਆ। ” 
- ਸੂਹੀ ੪, ਛੰਤ ੬, ੨:੧ (776) 
ਆਣੀ - 
“ਗੁਰ ਆਣੀ ਘਰ ਮਹਿ ਤਾ ਸਰਬ ਸੁਖ ਪਾਇਆ। ” 
- ਆਸਾ ੫, ੩, ੨੯੪ (371) 
“ਪੀਅਹਿ ਤ ਪਾਣੀ ਆਣੀ ਮੀਰਾ ਖਾਹਿ ਤਾ ਪੀਸਣ ਜਾਉ। ” (ਮੈ ਲੈ ਆਵਾਂ) 
- ਮਾਰੂ ੧, ੬, ੩:੧ (991) 


ਆਣੁ - 
“ਮੇਰੇ ਠਾਕੁਰ ਬਾਲਕੁ ਇਕਤੁ ਘਰਿ ਆਣੁ। ” 


- ਬਸੰ ੪, ੧, ੧":੧ (1191) 
- ਸਿਰੀ ੧, ੩੨, ੩:੩ (25) 


- ਸਿਰੀ ੩, ਵਾਰ ੧੪ਸ, ੩, ੨:੩ (88) 
(2) (ਫਾ. ਆਨ) ਮਾਨ, ਪ੍ਰਤਿਸਟਾ 
“ਜਿਸ ਕੀ ਮੀਰਾ ਰਾਖੇ ਆਣਿ। ? 
- ਆਸਾ ੫, ੨੧, ੨੨ (370) 
(3) ਕਰ (ਭਾਵ) 
“ਹੋਇ ਇਆਣਾ ਕਰੇ ਕੰਮੁ ਆਣਿ ਨ ਸਕੈ ਰਾਸਿ। ? 
- ਆਸਾ ੧, ਵਾਰ ੨ਦਸ, ੨, ੫:੧ (474) 
(4) ਓਟ, ਸਰਨ, ਆਸਰਾ 
“ਕਹਤ ਨਾਮ ਦੇਉ ਤਾ ਚੀ ਆਣਿ ਨਿਰਭੈ ਹੋਇ ਭਜੀਐ ਭਗਵਾਨ। ”” 
- ਸਾਰੰ ਨਾਮ, ੧, ੪:੩;੪ (1252) 


“'ਸਿਆਨਪ ਕਾਹੂ ਕਾਮਿ ਨ ਆਤ। ”” 
- ਗੂਜ ੫, ੫, ੧੧ (496) 





320 


“ਆਤਸ ਦੁਨੀਆ ਖੁਨਕ ਨਾਮੁ ਖੁਦਾਇਆ। ” 
- ਮਲਾ ੧, ਵਾਰ ੨੭ਸ, ੧, ੨:੮ (1291) 
ਹੋਰ ਰੂਪ: 
ਆਤਸੜੀ - 
“ਨਾਨਕ ਆਤਸੜੀ ਮੰਝਿ ਨੈਣ ਬਿਆ ਢਲਿ ਪਬਣਿ ਜਿਉ ਜੁੰਮਿਓ। ? 


- ਮਾਰੂ ੫, ਵਾਰ ਪਸ, ੫, ੨:੨ (1095) 


(ਸੰ.) ਆਤਮ (ਧੁਪ) ਤੋ ਬਚਣ ਵਾਲੀ, ਰਾਜਸਤਾ ਦਾ ਚਿੰਨ-ਛਤਰ 
“ਸਿਰੀ ਆਤਪਤੁ ਸਚੌ ਤਖਤੁ ਜੋਗ ਭੋਗ ਸੰਜੁਤੁ ਬਲਿ। ? 
- ਸਵ ੪, ਸਲ ੧:੫ (1406) 


(1) ਜੀਅ, ਉਚੀ ਸੁਰਤ 
“ਗੁਰ ਜੇਵਡੁ ਦਾਤਾ ਕੋ ਨਹੀ ਜਿਨਿ ਦਿਤਾ ਆਤਮ ਦਾਨੁ । ? 
- ਸਿਰੀ ੫, ੯੮, ੨੩ (52) 
(2) ਅੰਤਹਕਰਣ, ਮਨ 
“ਆਤਮ ਗੜ ਬਿਖਮੁ ਤਿਨਾ ਹੀ ਜੀਤਾ। ” 
- ਮਾਝ ੫, ੧੮, ੩੧੨ (99) 
“ਪ੍ਰਭ ਕੀ ਆਗਿਆ ਆਤਮ ਹਿਤਾਵੈ । ” 
- ਗਉ ੫. ਸੁਖ ੯, ੭:੧ (275) 
“ਅਨਿਕ ਜਤਨ ਕਰਿ ਆਤਮ ਨਹੀ ਦੁਵੈ । ” (ਹਿਰਦਾ) 
- ਗਉ ੫. ਸੁਖ ੧੨, ੩:੫ (278) 


ਹੋਰ ਰੂਪ: 


ਆਤਮੁ - 
“ਸਹਜ ਕਥਾ ਮਹਿ ਆਤਮੁ ਰਸਿਆ। ” (ਮਨ) 
- ਗਉ ੫, ੩, ੬:੩ (237) 
ਆਤਮੈ - 
“ਰੰਗਿ ਰਵਹੁ ਆਤਮੈ ਰਾਮ। ”? 
- ਮਾਰੂ ਕਬ, ੨, ੧:੨ (1103) 
(3) ਆਤਮਾ ਦਾ/ਦੀ 
“ਚਰਣ ਕਮਲ ਆਤਮ ਆਧਾਰ। ”” 
- ਗਉ ੫, ੮੬, ੨:੧(181) 
“ਸਭੁ ਕਛੁ ਜਾਨੈ ਆਤਮ ਕੀ ਰਹਤ । ”? 
- ਗਉ ੫. ਸੁਖ ੫, ੮:੬ (269) 
(4) ਆਪਣੇ ਆਪ ਨੂੰ 
“ਸਭ ਤੇ ਨੀਚੁ ਆਤਮ ਕਰਿ ਮਾਨਉ ਮਨ ਮਹਿ ਇਹੁ ਸੁਖੁ ਧਾਰਉ। ? 
- ਦੇਵ ੫, ੧੯, ੧:੨ (532) 
“ਅੰਮ੍ਰਿਤ ਬਾਣੀ ਘਰ ਤੇ ਉਚਰਉ ਆਤਮ ਕਉ ਸਮਝਾਵਉ। ”” 
- ਧਨਾ ਨਾਮ, ੨, ੧੧੨ (693) 


ਹੋਰ ਰੂਪ: 





੬ 


ਆਤਮੁ - (ਆਪਣੇ ਮਨ ਨੂੰ) 
““ਰਿਧਿ ਸਿਧਿ ਨਵਨਿਧਿ ਹਰਿ ਜਪਿ ਜਿਨੀ ਆਤਮੁ ਜੀਤਾ। ” 
- ਬਿਹਾ ੫, ਛੰਤ ੩, ੨:੫ (543) 
(5) (ਸੰ.) ਗੂੜਾ ਹਨੇਰਾ (ਅਗਿਆਨ ਦਾ) 
“ਨਿੰਦਾ ਕਰਿ ਕਰਿ ਨਰਕ ਨਿਵਾਸੀ ਅੰਤਰਿ ਆਤਮ ਜਾਧੈ। ”” 
- ਮਾਰੂ ੧, ਅਸ ੭, ੩:੩ (1013) 
(6) ਜੀਵ ਆਤਮਾ 
“ਆਤਮ ਮਹਿ ਰਾਮੁ ਰਾਮ ਮਨਿ ਆਤਮੁ ਚੀਨਸਿ ਗੁਰ ਬੀਚਾਰਾ। ” 
- ਭੈਰ ੧, ਅਸ ੧, ੧੧ (1153) 
ਹੋਰ ਰੂਪ: 
ਆਤਮੁ - 
“ਆਤਮ ਮਹਿ ਰਾਮੁ ਰਾਮ ਮਹਿ ਆਤਮੁ ਚੀਨਸਿ ਗੁਰ ਬੀਚਾਰਾ। ” 
- ਭੈਰ ੧, ਅਸ ੧, ੧੧ (1153) 
ਆਤਮੇ - 
“ਆਤਮੇ ਨੋ ਆਤਮੇ ਦੀ ਪੁਤੀਤਿ ਹੋਇ ਤਾ ਘਰ ਹੀ ਪਰਚਾ ਪਾਇ। ”” 
- ਸਿਰੀ ੪, ਵਾਰ ੧੨ਸ, ੩, ੧:੨ (87) 
(7) ਆਤਮਕ 
“ਆਤਮ ਰਤ ਸੰਗੂਹਣ ਕਹਣ ਅੰਮ੍ਰਿਤ ਕਲ ਢਾਲਣ । ”” 
- ਸਵ ੨, ੫:੪ (1391) 
“ਜਿਤੁ ਕਰਮਿ ਸੁਖੁ ਉਪਜੈ ਭਾਈ ਸੁ ਆਤਮ ਤਤੁ ਬੀਚਾਰੀ । ? 
- ਸੋਰ ੧, ਅਸ ੨, ੧2੨ (635) 


“ਆਤਮੰ ਸ੍ਰੀ ਬਾਸੂਦੇਵਸ ਜੇ ਕੋਈ ਜਾਨਸਿ ਭੇਵ। ” 
- ਸਸ ੧, ੪:੨ (1353) 
ਹੋਰ ਰੂਪ: 
ਆਤਮੁ - 
“ਆਤਮੁ ਚੀਨੈ ਸੁ ਤਤੁ ਬੀਚਾਰੇ । ”” 


==- 


ਆਤਮੈ - 
“ਬਿੰਥੇ ਬਿਕਾਰ ਦੁਸਟ ਕਿਰਖਾ ਕਰੇ ਇਨ ਤਜਿ ਆਤਮੈ ਹੋਇ ਧਿਆਈ। ” (ਆਤਮਾ 
ਅੰਦਰ) 


- ਗਉਂ ੧, ਅਸ ੮, ੮:੨ (224) 


- ਸਿਰੀ ੧, ੨੬, ੨੧੧ (23) 


ਆਤਮ ਘਾਤੀ - ਆਤਮ (ਸ੍ਹੈ) ਦਾ ਘਾਤ (ਤਬਾਹ) ਕਰਨ ਵਾਲਾ, ਖੁਦਕਸ਼ੀ ਕਰਨ ਵਾਲਾ 
“ਆਤਮਘਾਤੀ ਹੈ ਜਗਤ ਕਸਾਈ। ” 


- ਮਾਝ ੩, ਅਸ ੧੫, ੪:੨ (118) 
“ਨਾਮੁ ਨ ਜਪਹਿ ਤੇ ਆਤਮਘਾਤੀ। ”” 
- ਗਉ ੫, ੧੧੧, ੧:੨ (188) 





ਇਨ 


- ਸਿਰੀ ੪, ਵਾਰ ੧੩ਸ, ੩, ੨:੩ (88) 
ਹੋਰ ਰੂਪ: 
ਆਤਮਦੇਵ - 
“ਪਰਮ ਸੁਖ ਪਾਵਹਿ ਆਤਮ ਦੇਵ। ” 

- ਬਸੰ ੩, ੧, ੧:੨ (1172) 

ਆਤਮਾਦੇਉ - 
“ਆਤਮਾਦੇਉ ਪੂਜੀਐ ਗੁਰ ਕੈ ਸਹਜਿ ਸੁਭਾਇ। ” 

- ਸਿਰੀ ੪, ਵਾਰ ੧੨ਸ, ੩, ੧:੧ (87) 


(1) ਆਤਮਾ, ਰੂਹ 
“ਸੁਨਿ ਸੁਨਿ ਆਤਮਦੇਵ ਹੈ ਭੀਨੇ ਰਸਿ ਰਸਿ ਰਾਮ ਗੋਪਾਲ ਰਵਈਆ। ”” 

- ਬਿਲਾ ੪, ਅਸ ੧, ੬:੨ (833) 
(2) ਪ੍ਰਮਾਤਮਾ, ਹਰੀ, ਵੇਖੋ “ਆਤਮ ਦੇਉ” 


ਆਤਮਰਾਉ -- ਆਤਮ, ਮਨ 
“ਗੰਗ ਬਨਾਰਸਿ ਸਿਫਤਿ ਤੁਮਾਰੀ ਨਾਂਵੈ ਆਤਮਰਾਉ । ”? 
- ਆਸਾ ੧, ੩੨, ੩੧ (358) 


ਪ੍ਰਭੂ, ਪ੍ਰਮਾਤਮਾ, ਸਭ ਆਤਮਾਂ ਵਿਚ ਰਮਿਆ ਅਥਵਾ ਸਭ ਵਿਚ ਵਿਆਪਕ ਆਤਮਾ 
“ਆਤਮ ਰਾਮ ਪਰਗਾਸੁ ਗੁਰ ਤੇ ਹੋਵੈ । ” 
- ਮਾਝ ੩, ਅਸ ੨੪, ੧੧ (123) 


- ਗਉਂ ਕਬ, ੪, ੧":੨ (324) 


- ਸਿਰੀ ੩, ੬੩, ੩੨ (39) 
ਆਤਮਰਾਮੈ - 
“ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਮਾਨਹੁ ਇਉ ਆਤਮਰਾਮੈ ਲੀਨਾ ਹੇ। ”” 
- ਮਾਰੂ ੧, ਸੋਲਾ ੮, ੧੪੨ (1028) 
ਆਤਮਾਰਾਮੁ - 
“ਆਤਮਾਰਾਮੁ ਨ ਪੁਜਨੀ ਦੂਜੇ ਕਿਉ ਸੁਖੁ ਹੋਇ। ”” 
ਰਾ - ਸਲੋ ੩, ੨੦੪੨ (1414) 
(1) ਆਤਮਾ, ਰੂਹ (ਸ਼ਬਦਾਰਥ), (ਦਰਪਣ, ਸੰਥਿਆ ਤੇ ਨਿਰਣਯ ਇਸ ਦੇ ਅਰਥ 
“ਪ੍ਰਭੂ ਦੇ ਹੀ ਕਰਦੇ ਹਨ।) 
“ਗੁਰਮੁਖਿ ਮਨ ਸਮਝਾਈਐ ਆਤਮਰਾਮੁ ਬੀਚਾਰਿ। ? 
- ਸਿਰੀ ੧, ੧੨, ੨:੩ (18) 


(2) ਪ੍ਰਭੂ, ਵੇਖੋ “ਆਤਮਰਾਮ” 





323 


ਆਤਮਾ ---- (1) (ਸੰ.) ਰੂਹ 
“ਦੂਜੈ ਭਾਇ ਦੁਸਟੁ ਆਤਮਾ ਓਹੁ ਤੇਰੀ ਸਰਕਾਰ। ”” 
- ਸਿਰੀ ੩, ੬੩, ੨੨ (38) 
“ਏਕ ਕ੍ਰਿਸਨ ਸਰਬ ਦੇਵਾ ਦੇਵ ਦੇਵਾਤ ਆਤਮਾ । ” 
- ਆਸਾ ੧, ਵਾਰ ੧੨ਸ, ੨, ੪੧੧ (469) 
(2) ਅੰਤਰਹਕਰਣ, ਮਨ 
“ਆਤਮਾ ਅਡੋਲ ਨ ਡੋਲਈ ਗੁਰ ਕੈ ਭਾਇ ਸੁਭਾਇ। ” 
- ਸਿਰੀ ੪, ਵਾਰ ੧੨ਸ, ੩, ੧:੩ (87) 
“ਪੰਚ ਭੂ ਆਤਮਾ ਹਰਿਨਾਮ ਰਸਿ ਪੌਥੈ। ” 
- ਰਾਮ ੫, ਥਿਤੀ ੧੨੬ (299) 
(1) ਪ੍ਰਭੂ, ਬ੍ਰਹਮ 
“ਆਤਮੇ ਨੋ ਆਤਮੇ ਦੀ ਪੁਤੀਤਿ ਹੋਇ ਤਾ ਘਰ ਹੀ ਪਰਚਾ ਪਾਇ। ”” 
- ਸਿਰੀ ੪, ਵਾਰ ੧੨ਸ, ੩, ੧:੨ (87) 
(2) ਜੀਵ ਆਤਮ, ਵੇਖੋ “ਆਤਮਾ (6) 


“ਮੋਹਿ ਆਤੁਰ ਤੇਰੀ ਗਤਿ ਨਹੀ ਜਾਨੀ ਤੂੰ ਆਪਿ ਕਰਹਿ ਪ੍ਰਤਿਪਾਲ। ” 
- ਧਨਾ ੫, ੧੮, ੧੨ (675) 
(“ਸ਼ਬਦਾਰਥ ” ਤੇ “ਦਰਪਣ ” ਇਥੇ ਅਰਥ “ਦੁਖੀ” ਕਰਦੇ ਹਨ।) 


- ਸਾਰ ੫, ੧੦੧, ੧":੧ (1223) 
(“ਮਹਾਨ ਕੋਸ਼! ਇਸ ਦੇ ਅਰਥ “ਰੋਗੀ” ਕਰਦਾ ਹੈ । ) 
(ਸੰ.) ਅਸਤ ਹੋਣ (ਡੁਬਣ) ਤੱਕ 
“ਉਗਵਣਹੁ ਤੇ ਆਥਣ ਚਹੁ ਚਕੀ ਕੀਅਨੁ ਲੋਆ। ” 
- ਰਾਮ ਸਬ, ਵਾਰ ੮:੬ (968) 


ਹੋਰ ਰੂਪ: 


=੩੩ 


ਆਥਵੈ - 
“ਦਿਨਸੁ ਚੜੈ ਫਿਰਿ ਆਥਵੈ ਰੈਣਿ ਸਬਾਈ ਜਾਇ। ” 


- ਸਿਰੀ ੪, ੭੦, ੧੧ (41) 


ਆਥਾਹਾ ---- ਅਥਾਹ, ਬਹੁਤ ਡੂੰਘਾ, ਜਿਸ ਦਾ ਥਾਹ ਨ ਪਾਇਆ ਜਾ ਸਕੇ, ਵੇਖੋ “ਅਥਾਹ” (1) 
“ਅਗਮ ਅਗੋਚਰੁ ਵੇਪਰਵਾਹਾ ਭਗਤਿ ਵਛਲੁ ਅਥਾਹਾ ਹੇ। ” 
- ਮਾਰੂ ੩, ੧੨, ੬:੩ (1055) 


“ਬਿਨੁ ਨਾਵੈ ਧਨੁ ਬਾਦਿ ਹੈ ਭੂਲੋ ਮਾਰਗਿ ਆਥਿ। ” 
- ਸਿਰੀ ੧, ਅਸ ੧੦, ੬:੨ (50) 





324 


(“ਮਹਾਨਕੋਸ਼” ਇਥੇ “ਆਥਿ” ਦੇ ਅਰਥ ਇਛਾਵਾਨ (ਸੰ.) ਕਰਦਾ ਹੈ ।) 
“ਆਥਿ ਸੈਲ ਨੀਚ ਘਰਿ ਹੋਇ। ਆਥਿ ਦੇਖਿ ਨਿਵੈ ਜਿਸੁ ਦੋਇ। ? 
- ਰਾਮ ੧, ਓਅੰ ੧੪:੩੪ (931) 
(2) (ਸੰ.) ਥਕਿਆ ਹੋਇਆ, ਨਿਢਾਲ (ਮਹਾਨਕੋਸ਼) 
“ਭੂਖ ਪਿਆਸੋ ਆਥਿ ਕਿਉ ਦਰਿ ਜਾਇਸਾ ਜੀਉ।” 
- ਧਨਾ ੧, ਛੰਤ ੨, ੫:੧ (689) 
(“ਸ਼ਬਦਾਰਥ ”, “ਦਰਪਣ ” ਇਥੇ ਵੀ “ਆਥਿ” ਦੇ ਅਰਥ “ਮਾਇਆ” ਹੀ ਕਰਦੇ 
ਹਨ।) 
(3) (ਸੰ.) ਇਥੇ 
“ਹੰਸੁ ਚਲੈ ਉਠਿ ਡੁਮਣੋ ਮਾਇਆ ਭੂਲੀ ਆਥਿ। ” 
- ਰਾਮ ੧, ਓਅੰ ੪੨੨ (935) 
(4) (ਸੰ.) ਹੈ 
“ਹਰਿ ਨਾਮੁ ਰਸਾਇਣੁ ਸਹਿਜ ਆਥਿ।” 
- ਬਸੰ ੧, ੭, ੧:੪ (1170) 
(5) ਲੋਪ ਹੋਇਆ (ਮਹਾਨ ਕੋਸ਼) 
“ਮੋਰੋ ਜਨਮ ਮਰਨ ਦੁਖੁ ਆਥਿ ਧੀਰ। ”? 
- ਬਸੰ ਕਬ, ੫. ੩੩ (1194) 
(“ਸ਼ਬਦਾਰਥ” ਤੇ “ਦਰਪਣ ” ਅਰਥ “ਮਾਇਆ” ਹੀ ਕਰਦੇ ਹਨ।) 
ਆਥਿੜ ---- (ਸੰ.) ਪਰਹੁਣਾ, ਮਹਿਮਾਨ 
“ਅਤੰਤਆਸਾ ਆਥਿਤੁ ਭਵਨੰ। ” 
- ਸਸ ੫, ੩੧੩ (1354) 
(ਅ. ਆਦਮ) ਕੁਰਾਨ ਤੇ ਅੰਜੀਲ ਅਨੁਸਾਰ ਧਰਤੀ ਦਾ ਪਹਿਲਾ ਮਨੁੱਖ 
“ਬਾਬਾ ਆਦਮ ਕਉ ਕਿਛੁ ਨਦਰਿ ਦਿਖਾਈ। ” 
- ਭੈਰ ਕਬ, ੧੫, ੨੩ (1161) 


-<੮੮- (ਅ. ਆਦਮੀ) ਮਨੁੱਖ, ਆਦਮ ਕੀ ਸੰਤਾਨ 
“ਨਾਨਕ ਹੰਸਾ ਆਦਮੀ ਬਧੇ ਜਮਪੁਰਿ ਜਾਹਿ। ”? 
- ਆਸਾ ੧, ਵਾਰ ੧੮ਸ, ੧, ੨:੪ (472) 
“ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ। ”” 
- ਧਨਾ ੧, ੨, ੧:੧ (660) 


“ਆਉ ਬੈਠੁ ਆਦਰੁ ਸੁਭ ਦੇਊ। ” 
- ਗਉਂ ੫, ਬਾ ਅ ੧੦:੪ (252) 


ਹੋਰ ਰੂਪ: 


੫ 


ਆਦਰੋ - 
“ਜਾਤਿ ਨ ਪਤਿ ਨ ਆਦਰੋ ਉਦਿਆਨ ਭੁਮਿੰਨਾ। ” 
- ਜੈਤ ੫, ਵਾਰ ੭੨ (707) 





325 


“ਮਜਨੁ ਗੁਰ ਆਂਦਾ ਰਾਸੇ। ” 
- ਸੋਰ ੫, ੫੭, ੧:੩ (623) 


(1) ਮੁੱਢਲਾ, ਸਭ ਰਚਨਾ ਤੋ ਪਹਿਲਾਂ, ਜੋ ਆਦਿ ਤੇ ਮੌਜੂਦ ਸੀ 
“ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ । ” 
- ਜਪੁ ੧, ੨੮੧੫ (6) 
“ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ ਤੁਧੁ ਜੇਵਡੁ ਅਵਰੁ ਨ ਕੋਈ। ” 
- ਆਸਾ ੪, ਸੋਪੁ ੧, ੫:੧ (11) 
“ਗੁਣ ਗਾਵਹਿ ਸਨਕਾਦਿ ਆਦਿ ਜਨਕਾਦਿ ਜੁਗਹ ਲਗਿ । ” 
- ਸਵ ੧, ੬੩ (1390) 
(2) ਮੁੱਖ ਵਿਚ 
“ਆਆਦਿ ਸਚੁ ਜੁਗਾਦਿ ਸਚੁ । ” 
- ਜਪੁ ੧, ੧੪੧ (1) 
“ਆਦਿ ਜੁਗਾਦਿ ਸੇਵਕ ਸੁਆਮੀ ਭਗਤਾ ਨਾਮੁ ਅਧਾਰੇ। ? (ਮੁੱਢ ਤੋ) 
- ਸਿਰੀ ੫, ਛੰਤ ੨, ੨੫ (79) 
(3) ਧੁਰ ਤੋਂ, ਮੁੱਢ ਤੋਂ 
“ਜਿਨ ਕਉ ਆਦਿ ਮਿਲੀ ਵਡਿਆਈ। ” 
- ਮਾਰੂ ੪, ਸੋਲਾ ੧, ੧੬:੧ (1070) 
“ਤਿਨੀ ਪੀਤਾ ਰੰਗ ਸਿਉ ਜਿਨ ਕਉ ਲਿਖਿਆ ਆਦਿ। ”” 
- ਸਾਰ ੪, ਵਾਰ ੪ਸ, ੨, ੧:੪ (1238) 
(4) ਆਦਿਕ 
“ਪਰਮਾਦਿ ਪੁਰਖ ਮਨੋਪਿਮੰ ਸਤਿ ਆਦਿ ਭਾਵ ਹਤੰ। ? 
- ਗੂਜ ਜੈਦੇ, ੧, ੧:੧ (526) 
(5) ਮੁੱਢ 
“ਆਦਿ ਕਉ ਕਵਨੁ ਬੀਚਾਰੁ ਕਥੀਅਲੇ ਸੁਨੰ ਕਹਾ ਘਰ ਵਾਸੋ। ? 
- ਰਾਮ ੧, ਸਿਗੋ ੨੧:੧ (940) 
(“ਮਹਾਨਕੋਸ਼” ਇਥੇ “ਆਦਿ” ਦਾ ਅਰਥ “ਬ੍ਰਹਮ”, “ਕਰਤਾਰ” ਕਰਦੇ ਹਨ।) 
“ਤੇਰਾ ਕਿਨੈ ਨ ਪਾਇਆ ਆਦਿ ਅੰਤੁ। ? 
- ਬਸੰ ੩, ੧, ੧:੪ (1172) 
(6) ਪ੍ਰਭੂ, ਬ੍ਰਹਮ (ਭਾਵ) 
“ਮਨ ਆਦਿ ਗੁਣ ਆਦਿ ਵਖਾਣਿਆ। ” 
- ਮਾਰੂ ਜੈਦੇ, ੧, ੧੧ (1106) 
(“ਦਰਪਣ ” ਦੂਜੇ “ਆਦਿ” ਦੇ ਅਰਥ “ਆਦਿਕ” ਕਰਦਾ ਹੈ; “ਸ਼ਬਦਾਰਥ” 
“ਮੁਢਲੇ "।) 


(ਸੰ.) ਸੂਰਜ ਦੇ ਦਿਨ, ਐਤਵਾਰ 
“ਆਆਦਿਤ ਕਰੈ ਭਗਤਿ ਆਰੰਭ । ”” 


- ਗਉ ਕਬ, ੧, ੧:੧ (344) 


(ਸੰ.) ਸੂਰਜ ਦਾ ਦਿਨ, ਐਤਵਾਰ 
“ਆਦਿਤ ਵਾਰਿ ਆਦਿ ਪੁਰਖੁ ਹੈ ਸੋਈ। ” 





326 


- ਬਿਲਾ ੩, ਵਾ ੧, ੧੧ (841) 


“ਚਉਥੇ ਪਹਰੈ ਰੈਣਿ ਕੈ ਵਣਜਾਰਿਆ ਮਿੜਾ ਹਰਿ ਚਲਣ ਵੇਲਾ ਆਦੀ। ”” 
- ਸਿਰੀ ੪, ੫ਹ ੩, ੪੯੧ (77) 
“ਜਿਨਿ ਸੀਤਾ ਆਦੀ ਡਉਰੁ ਵਾਇ। ”” 
੍‌੍ - ਰਾਮ ੩, ਵਾਰ ੧੪ਸ, ੧, ੨:੮ (154) 
ਲਿਆਂਦੇ 
“ਹਉ ਹੋਆ ਮਾਹਰੁ ਪਿੰਡ ਦਾ ਬੰਨਿ ਆਦੇ ਪੰਜਿ ਸਰੀਕ ਜੀਉ। ”” 
- ਸਿਰੀ ੫, ਅਸ ੨੯, ੪:੩ (73) 
ਆਦੇਸਾ ---- ਜੋਗੀਆ ਦੇ ਪਰਸਪਰ ਮਿਲਣ ਸਮੇ” ਦਾ ਸ੍ਰਿਸ਼ਟਾਚਾਰਕ ਸ਼ਬਦ, ਨਮਸਕਾਰ, ਪਰਣਾਮ 
“ਜਿਨੀ ਸਖੀ ਲਾਲੁ _ਰਾਵਿਆ ਪਿਆਰਾ ਤਿਨ ਆਗੈ ਹਮ ਆਦੇਸਾ। ”” 
- ਵਡ ੫, ੯, ੩:੪ (564) 


ਹੋਰ ਰੂਪ: 
ਆਦੇਸੁ - 
“ਆਦੇਸੁ ਤਿਸੈ ਆਦੇਸੁ । ”” 


- ਜਪੁ ੧, ੨੮੪੪ (6) 
ਆਦੇਸੋ - 
“ਅੰਤਰਿ ਬਾਹਰਿ ਪੁਰਖੁ ਨਿਰੰਜਨੁ ਆਦਿਪੁਰਖ ਆਦੇਸੋ । ”” 
- ਭੈਰ ੧, ੬, ੨੧ (1127) 


(2) (ਸੰ.) ਮੁੱਢਲਾ ਈਸ਼ਵਰ, ਪ੍ਰਭੂ ਜੋ ਆਦਿ ਵਿਚ ਵੀ ਸੀ 
“ਆਦੇਸੁ ਤਿਸੈ ਆਦੇਸ਼ੁ । ”? 

- ਜਪੁ ੧, ੨੮੪੪ (6) 
(ਇਹ ਅਰਥ ਕੇਵਲ “ਸ਼ਬਦਾਰਥ ” ਦੇ ਹਨ।) 


“ਆਧ ਘਰੀ ਕੋਊ ਨਹਿ ਰਾਖੈ ਘਰਿ ਤੇ ਦੇਤ ਨਿਕਾਰਿ। ” 
- ਦੇਵ ੯, ੨, ੧:੨ (536) 


“ਕਬੀਰ ਏਕ ਘੜੀ ਆਧੀ ਘਰੀ ਆਧੀ ਹੂੰ ਤੇ ਆਧ। ? 
ਹੁ - ਸਲੋ ਕਬ, ੨੩੨:੧ (1377) 
ਆਧੂ ਕਲ 
“ਤੇਰਾ ਜਨੁ ਏਕੁ ਆਧੁ ਕੋਈ। ” 
- ਕੇਦਾ ਕਬ, ੧, ੧:੧ (1123) 


ਆਧਾਰ ---- (1) ਆਸਰਾ, ਸਹਾਰਾ, ਟੇਕ 
“ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਬੀਚਾਰੀਐ ਜੀਉ। ” 





427 


- ਸਿਰੀ ੫, ਛੰਤ ੩, ੨:੧ (80) 
ਹੋਰ ਰੂਪ: 
ਆਧਾਰਾਂ - 
“ਇਕੁ ਤਿਲੁ ਨਹੀ ਵਿਸਰੈ ਪ੍ਰਾਨ ਆਧਾਰਾ। ਜਪਿ ਜਪਿ ਨਾਨਕ ਜੀਵਤੇ । ” 
- ਸਿਰੀ ੫, ਛੰਤ ੩, ੩:੬ (81) 
ਆਧਾਰਿ - 
“ਇਕਿ ਨਿਰੰਕਾਰੀ ਨਾਮ ਆਧਾਰਿ। ? 
- ਮਾਝ ੧, ਵਾਰ ੧੪ਸ, ੧, ੨੫ (144) 
ਆਧਾਰੀ - 
“ਨਾਮੁ ਦਾਨੁ ਗੁਰਿ ਪੁਰੈ ਦੀਓ ਮੈ ਏਹੋ ਆਧਾਰੀ। ”” 
੍‌ - ਆਸਾ ੫, ੧੨੨, ੧੨ (401) 


ਆਧਾਰੁ 


“ਮੈ ਆਸ ਏਹੋ ਆਧਾਰੁ । ? 


- ਸਿਰੀ ੧, ੨੯, ੧:੪ (24) 
ਆਧਾਰੇ - 
“ਭਗਤ ਵਸਹਿ ਕੀਰਤਨ ਆਧਾਰੇ । ” 
- ਗਉਂ ੫, ਅਸ ੪, ੭:੪ (237) 
ਆਧਾਰੈ - 
“ਨਿਰਭਉ ਭਏ ਸਗਲ ਭਉ ਮਿਟਿਆ ਚਰਨ ਕਮਲ ਆਧਾਰੈ । ”” 
- ਸਾਰ ੫, ੬੮, ੨੧ (1217) 
ਆਧਾਰੋ - 
“ਅੰਮਿ੍‌ਤ ਨਾਮੁ ਮਨਹਿ ਆਧਾਰੋ । ” 
- ਸਾਰ ੫, ੫੪, ੧੧ (1215) 
(2) ਭੋਜਨ, ਆਹਾਰ 
“ਨਾਨਕ ਸੋ ਸਾਲਾਹੀਐ ਜਿ ਸਭਸੈ ਦੇ ਆਧਾਰ। ”” 
- ਸੂਹੀ ੩, ਵਾਰ ੧੯ਸ, ੨, ੨੨੨ (791) 


- ਮਾਰੂ ੩, ਸੋਲਾ ੫, ੫:੨ (1048) 


- ਗਉਂ ੧, ੨, ੩:੩ (151) 
- ਬਿਹਾ ੪, ਵਾਰ ੨੧੧ (556) 


- ਸ਼ੂਹੀ ੫, ੨੨, ੧੨ (741) 





328 


“ਸਤਿਗੁਰੁ ਦਾਤਾ ਮੇਲਿ ਮਿਲਾਵਹੁ ਹਰਿਨਾਮੁ ਦੇਵਹੁ ਆਧਾਰੇ । ” 
- ਸੋਰ ੩, ੧੧, ੧੨ (603) 
ਆਧਾਰੋ - 
“ਸਾਧਸੰਗਿ ਨਾਨਕ ਬੁਧਿ ਪਾਈ ਹਰਿ ਕੀਰਤਨੁ ਆਧਾਰੋ । ?” 
- ਗੂਜ ੫, ੧੦; ੨੨੧ (498) 
“ਸਾਚਾ ਨਾਮੁ ਮੇਰਾ ਅਧਾਰੋ। ”” 
- ਰਾਮ ੩, ਅਨੰ ੪:੧ (917) 
ਆਧਾਰੀ ---- (1) ਜੋਗੀਆਂ ਦੀ ਭੀਖ ਮੰਗਣ/ਪਾਉਣ ਵਾਲੀ ਝੋਲੀ 
“ਡੰਡਾ ਮੁੰਦਾ ਖਿੰਥਾ ਆਧਾਰੀ। ” 
- ਬਿਲਾ ਕਬ, ੮, ੧:੧ (856) 
(2) ਆਸਰਾ, ਵੇਖੋ “ਆਧਾਰ? (1) 
-੨੨- (1) ਭਰੋਸਾ 
“ਤੇਰੀ ਟੇਕ ਤੇਰਾ ਆਧਾਰੁ । ” 
- ਤਿਲੰ ੫, ੨, ੧੩ (723) 
(2) ਆਸਾਰਾ, ਵੇਖੋ “ਆਧਾਰ? (1) 
(3) ਭੋਜਨ, ਵੇਖੋ “ਆਧਾਰ” (2) 
(ਸੰ.) ਮਨ ਦਾ ਰੋਗ, ਚਿੰਤਾ, ਫਿਕਰ 
“ਆਧਿ ਬਿਆਧਿ ਉਪਾਧਿ ਰਸ ਕਬਹੁ ਨ ਤੁਟੈ ਤਾਪ। ” 
੍‌੍ - ਗਉ ੫, ਥਿਤੀ ੩:੫ (297) 


“ਦੇਖੋ ਭਾਈ ਗ੍ਰਾਨ ਕੀ ਆਈ ਆਂਧੀ। ? 
- ਗਉ ਕਬ, ੪੩, ੧:੧ (331) 


“ਜਹ ਜਾਨੋ ਸੋ ਚੀਤਿ ਨ ਆਵੈ ਅਹੰਬੁਧਿ ਭਏ ਆਂਧੇ। ? 
- ਆਸਾ ੫, ੧੨੬, ੧੧੨ (402) 


- ਮਾਝ ੧, ਵਾਰ ੧੬ਸ, ੧, ੧:੪ (145) 


(1) (ਸੰ.) ਦੂਜੇ/ਹੋਰ ਕਿਸੇ ਨੂੰ 
“ਆਨ ਮਨਉਂ ਤਉ ਪਰ ਘਰ ਜਾਉ।” 


- ਗਉ ੧, ੮, ੪:੧ (153) 
“ਘੋਖੇ ਸਾਸਤ ਬੇਦ ਸਭ ਆਨ ਨ ਕਥਤਉ ਕੋਇ। ? (ਹੋਰ ਕਿਸੇ ਦਾ) 
- ਗਉ ੫, ਬਾਅ ੨੦ਸ:੧ (254) 
(2) ਹੋਰ 
“ਆਨ ਰਸਾਂ ਜੇਤੇ ਤੈ ਚਾਖੇ । ”” 
- ਗਉਂ ੫, ੮੪, ੧:੧ (180) 





329 


“ਸੁਰਾ ਅਪਵਿੜ ਨਤ ਅਵਰ ਜਲ ਰੇ ਸੁਰਸਰੀ ਮਿਲਤ ਨਹਿ ਹੋਇ ਆਨੰ। ? 
- ਮਲਾ ਰਵਿ, ੧, ੧:੨ (1293) 
(3) ਲਿਆਓ 


“ਏਕ ਹੀ ਏਕ ਅਨੇਕ ਹੋਇ ਬਿਸਥਰਿਓ ਆਨ ਰੇ ਆਨ ਭਰਪੂਰਿ ਸੋਊ। ” 
- ਮਲਾ ਰਵਿ, ੨, ੧:੨ (1293) 
“ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ। ” (ਲਿਆਉਂਦਾ) 
- ਸਲੋ ੯, ੧੬:੧ (1427) 
(4) (ਫਾ. ਆਨ) ਇਜ਼ਤ, ਪ੍ਰਤਿਸ਼ਟਾ 
“ਉਨ ਕੈ ਬਸਿ ਆਇਓ ਭਗਤਿ ਬਛਲੁ ਜਿਨਿ ਰਾਖੀ ਆਨ ਸੰਤਾਨੀ। ”” 
- ਸਾਰ ੫, ੩੧, ੨:੧ (1210) 


“ਆਪੇ ਹੀ ਪੁਭੁ ਰਾਖਤਾ ਭਗਤਨ ਕੀ ਆਨਿ। ” 
- ਬਿਲਾ ੫, ੬੬, ੧:੧ (817) 
(5) ਭਾਵ ਸ਼ਰਨ 
“ਜਬ ਲਗੁ ਘਟ ਮਹਿ ਦੂਜੀ ਆਨ। ਤਉ ਲਉ ਮਹਲਿ ਨ ਲਾਭੈ ਜਾਨ। ” 
- ਗਉ ਕਬ, ਵਾ ੮:੧; ੨ (345) 
(6) ਪਰਾਇਆ 
“ਆਨ ਆਪਨਾ ਕਰਤ ਬੀਚਾਰਾ ਤਉ ਲਉ ਬੀਚੁ ਬਿਖਾਈ। ” 
- ਸੋਰ ੫, ੩, ੧੨ (609) 
(7) ਹਾਂ (ਸੰ.) 
“ਕੇਸਵਾ ਬਚਉਨੀ ਅਈਏ ਮਈਏ ਏਕ ਆਨ ਜੀਉ। ” 
- ਧਨਾ ਨਾਮ, ੪, ੨੫ (693) 
ਬੇਅੰਤ, ਵੇਖੋ “ਅਨਤ? (1) 
“ਹਰਖਵੰਤ ਆਨੰਤ ਦਇਆਲਾ । ” 
- ਮਾਰੂ ੫, ਸੋਲਾ ੩, ੨:੧ (1073) 
ਹੋਰ ਰੂਪ: 
ਆਨੰਤਾ - 
“ਸਹਜ ਬਿਨੋਦ ਚੋਜ ਆਨੰਤਾ। ”” 
- ਭੈਰ ੫, ਅਸ ੩, ੧:੩ (1157) 
(1) ਪ੍ਰਸੰਨਤਾ, ਸੰਤੁਸ਼ਟੀ, ਖੁਸ਼ੀ, ਵੇਖੋ “ਅਨਦ” (1) 
“ਆਆਨਦ ਸੂਖ ਭੇਟਤ ਹਰਿ ਨਾਨਕ ਜਨਮੁ ਕ੍ਰਿਤਾਰਥ ਸਫਲੁ ਸਵੇਰਾ। ”” 
- ਗਉ ੫, ੧੨੧, ੨੪੨ (204) 


ਹੋਰ ਰੂਪ: 
ਆਨੰਦ - 





330 


“ਸੁਖ ਸਹਜ ਆਨੰਦ ਰਸ ਜਨ ਨਾਨਕ ਹਰਿਗੁਣ ਗਾਉ। ” 

੍‌੍ - ਸਿਰੀ ੫, ੮੭, ੪:੨ (48) 
ਆਨਦਾ - 
“ਸਰਬ ਕੁਸਲ ਸੁਖ ਬਿਸ੍ਰਾਮ ਆਨਦਾ ਆਨੰਦ ਨਾਮ ਜਮ ਕੀ ਕਛੁ ਨਾਹਿ ਤਾਸ 


- ਸਾਰ ੫, ੧੩੪, ੨੯੧ (1230) 
- ਸੋਰ ੫, ੫੫, ੧:੧ (622) 
- ਗਉਂ ਕਬ, ੨੭, ੨:੨ (328) 


“ਸੂਖ ਸਹਜ ਆਨਦੁ ਘਣਾ ਹਰਿ ਕੀਰਤਨੁ ਗਾਉ। ”” 
- ਆਸਾ ੫, ੧੨੦, ੧੧੧ (400) 


€) 


ਆਨੰਦੁ - 
“ਸਰਬ ਸੂਖ ਇਹੁ ਆਨੰਦੁ ਲਹਿਆ। ” 


- ਗਉ ੫, ੮੧, ੪:੨ (179) 

ਆਨਦੋ - 
“ਹਰਿ ਆਵਤੇ ਕੀ ਖਬਰਿ ਗੁਰਿ ਪਾਈ ਮਨਿ ਤਨਿ ਆਨਦੋ ਆਨੰਦ ਭਏ ਹਰਿ 
ਆਵਤੇ ਸੁਨੇ ਮੇਰੇ ਲਾਲ ਹਰਿ ਲਾਲ। ”” 

- ਨਟ ੪, 2, ੨੧੯੧ (977) 
(2) ਸੁਖ, ਵੇਖੋ “ਆਨਦ? (2) 
“ਆਨਦ ਮੂਲੁ ਜਗਜੀਵਨ ਦਾਤਾ ਸਭ ਜਨ ਕਉ ਅਨਦੁ ਕਰਹੁ ਹਰਿ ਧਿਆਵੈ । ” 

- ਗੂਜ ੪, ੬, ੪:੧ (494) 


1. ਆਨੰਦ ਸਰੂਪ 
“ਗੁਰ ਗੋਪਾਲ ਆਨੰਦਾ। ” 

- ਸੋਰ ੫, ੬੦, ੪:੧ (624) 
ਹੋਰ ਰੂਪ: 
ਆਨੰਦੀ - 
“ਸਦਾ ਅਨੰਦੁ ਕਰੇ ਆਨੰਦੀ ਜਿਸੁ ਸਿਰਪਾਉ ਪਇਆ ਗਲਿ ਖਾਸਾ ਹੇ। ”” 

- ਮਾਰੂ ੫, ਸੋਲਾ ੨, ੧੩:੩ (1073) 

2. ਪੁਸੰਨਤਾ, ਵੇਖੋ “ਆਨਦ? (1) 
3. ਪੁਸੰਨ, ਖੁਸ਼ 
“ਪੇਖਿ ਪੇਖਿ ਲੀਲਾ ਮਨਿ ਆਨੰਦਾ। ”” 

- ਸੂਹੀ ੫, ੧੭, ੩੧੧ (740) 


੫ 


ਵਖ, ਹੋਰ 
“ਜੋ ਹਰਿ ਹਰੇ ਸੁ ਹੋਹਿ ਨ ਆਨਾ।” 





331 


- ਗਉ ਕਬ, ਅਸ ੩੭, ੨:੧ (330) 


- ਗਉਂ ਕਬ, ੭੪, ੧:੧ (339) 


“ਉਛਲਿਆ ਕਾਮੁ ਕਾਲ ਮਤਿ ਲਾਗੀ ਤਉ ਆਨਿ ਸਕਤਿ ਗਲਿ ਬਾਂਧਿਆ। ” 
- ਸਿਰੀ ਬੇਣੀ, ੮, ੨:੪ (93) 


ਆਨਾਨਾ ---- ਲਿਆਂਦਾ 
“ਏਕ ਸੁਮਤਿ ਰਤਿ ਜਾਨਿ ਮਾਨਿ ਪ੍ਰਭ ਦੂਸਰ ਮਨਹਿ ਨ ਆਨਾਨਾ। ” 
- ਗਉ ਕਬ, ੭੪, ੨:੧ (339) 


1. ਵਖ, ਹੋਰ, ਵੇਖੋ “ਆਨਾ? 
2. ਲਿਆ/ਲਿਆ ਕੇ 
“ਹਰਿ ਪ੍ਰਭ ਆਨਿ ਮਿਲਾਵਹੁ ਗੁਰੁ ਸਾਧੂ ਘਸਿ ਗਰੁੜੁ ਸਬਦੁ ਮੁਖਿ ਲੀਨ੍ਹਾ। ” 
- ਗਉਂ ੪, ੬੧, ੪:੧ (171) 
3. ਆਕੇ 
“ਸੁਖ ਮੈ ਆਨਿ ਬਹੁਤੁ ਮਿਲਿ ਬੈਠਤ ਰਹਤ ਚਹੂ ਦਿਸਿ ਘੇਰੈ। ” 
- ਸੋਰ ੯, ੧੨, ੧:੧ (634) 


4. (ਫਾ. ਆਨ) ਇਜ਼ਤ, ਵੇਖੋ “ਆਨਾ” (4) 


ਆਨਿਓ ---- ਲਿਆਂਦਾ 
“ਜੈਸੇ ਕੁੰਭ ਉਦਕ ਪੂਰਿ ਆਨਿਓ ਤਬ ਉਹੁ ਭਿੰਨ ਦ੍ਰਿਸਟੋ। ” 
- ਸਾਰ ੫, ੩, ੪੧੧ (1203) 
ਹੋਰ ਰੂਪ: 
ਆਨਿਆ - 
“ਕਰਿ ਜੀਉ ਆਨਿਆ ਦੇਹ ਬਿਨਾਸੀ ਮਾਟੀ ਕਉ ਬਿਸਮਿਲਿ ਕੀਆ। ” 
- ਪ੍ਰਭਾ ਕਬ, ੪, ੨੧ (1350) 
ਆਨੀ - 
“ਤਿਹ ਨਿੰਦਹਿ ਜਿਹ ਗੰਗਾ ਆਨੀ। ” (ਲਿਆਂਦੀ) 
- ਗਉਂ ਕਬ, ੪੪, ੨੨ (332) 
“ਬਿਨੁ ਤਾਗੇ ਬਿਨੁ ਸੂਈ ਆਨੀ ਮਨੁ ਹਰਿ ਭਗਤੀ ਸੰਗਿ ਸੀਵਨਾ। ” ( ਲਿਆਂਦਿਆ) 
- ਮਾਰੂ ੫, ਅਸ ੬, ੫:੧ (1019) 
ਹੋਰ ਰੂਪ: 
ਆਂਨੀ - 
“ਗੁਣ ਰਾਸਿ ਬੰਨਿ ਪਲੈ ਆਂਨੀ। ? 
- ਆਸਾ ੫. ੬, ੧:੩ (372) 
ਆਨੀਲੇ - 
“ਆਨੀਲੇ ਕੁੰਭ ਭਰਾਈਲੇ ਊਦਕ ਠਾਕੁਰ ਕਉ ਇਸਨਾਨੁ ਕਰਉ। ” (ਲਿਆਕੇ) 





ਦੀ 


- ਆਸਾ ਨਾਮ, ੨, ੧੧੧ (485) 
“ਆਨੀਲੇ ਕਾਗਦੁ ਕਾਟੀਲੇ ਗੂਡੀ ਆਕਾਸ ਮਧੇ ਭਰਮੀਅਲੇ। ” (ਲਿਆਂਦਾ) 
- ਰਾਮ ਨਾਮ, ੧, ੧:੧ (972) 
ਆਨੈ - 
“ਜੈਸਾ ਭੇਖੁ ਕਰਾਂਵੈ ਬਾਜੀਗਰੁ ਓਹੁ ਤੈਸੋ ਹੀ ਸਾਜੁ ਆਨੈ। ”” 
- ਗਉ ੫, ੧੨੬, ੩੨ (206) 
“ਬਾਹਰਿ ਜਾਤਾ ਭੀਤਰਿ ਆਨੈ। ” (ਲਿਆਵੇ) 
- ਭੈਰ ਕਬ, ੧੧, ੩੨ (1160) 
ਆਨੋ - 
“ਉਸਤਤਿ ਨਿੰਦਾ ਦੋਊ ਪਰਹਰਿ ਹਰਿ ਕੀਰਤਿ ਉਰਿ ਆਨੋ। ” 
- ਬਸੰ ੯, ੧, ੨:੧ (1186) 
“ਮ੍ਰਿਗ ਪੰਖੀ ਮੀਨ ਦੀਨ ਨੀਚ ਇਹ ਸੰਕਟ ਫਿਰਿ ਆਨੋ। ” (ਆਵੀਦਾ ਹੈ) 
- ਮਲਾ ੫, ੧੫, ੨੨੧ (1269) 
ਆਨੀਤਾ ---- ਅਨਿਤ, ਜੋ ਸਦੀਵੀ ਨਾ ਹੋਵੇ, ਥੁੜ ਚਿਰਾ 
“ਸਾਜਨ ਸੰਤ ਹਮਾਰੇ ਮੀਤਾ ਬਿਨੁ ਹਰਿ ਹਰਿ ਆਨੀਤਾ ਰੇ। ” 
- ਆਸਾ ੫, ੧੩੦. ੧:੧ (404) 
ਬਹੁਤ ਸੁੰਦਰ, ਜਿੰਨ੍ਹਾਂ ਦੀ ਉਪਮਾ ਨ ਹੋ ਸਕੇ 


“ਚਰਨ ਕਮਲ ਆਨੂਪ ਹਰਿ ਸੰਤ ਮੰਤ। ” 
- ਆਸਾਂ ੫, ੩੯, ੩:੧ (380) 


ਹੋਰ ਰੂਪ: 


ਗੀ 
“ਜਪਿ ਜਪਿ ਕਰਹਿ ਅਨੰਦੁ ਜਨ ਅਚਰਜ ਆਨੂਪੁ। ” 
- ਧਨਾਂ ੫, ੨੭, ੩੨ (677) 


- ਮਾਝ ੩, ਅਸ ੨੫, ੭੧ (124) 


- ਰਾਮ ੩, ਵਾਰ ੫:੨ (948) 

ਆਨੇਰੁ - 
“ਨਾਇ ਸੁਣਿਐ ਘਟਿ ਚਾਨਣਾ ਆਨੇਰੁ ਗਵਾਵੈ । ” 

- ਸਾਰ ੪, ਵਾਰ ੮:੨ (1240) 
1. ਆਪਾ ਭਾਵ, ਹਉਮੈ, ਅਹੰਕਾਰ 
“ਜਬ ਤੇ ਛੁਟੇ ਆਪ ਹਾਂ। ” 

- ਆਸਾ ੫, ੧੬੨, ੧੩ (410) 
ਹੋਰ ਰੂਪ: 





ਮੀ 


- ਗਉ ੧, ੮, ੨:੨ (153) 
“ਓਨਾ ਵਿਚਿ ਆਪਿ ਵਰਤਦਾ ਕਰਣਾ ਕਿਛੂ ਨਾ ਜਾਇ। ” 

- ਮਾਰੂ ੩, ੪, ੩:੩ (994) 
ਆਪੂ - 
“ਆਪੁ ਗਇਆ ਸੁਖੁ ਪਾਇਆ ਮਿਲਿ ਸਲਲੈ ਸਲਲ ਸਮਾਇ। ”? 

- ਸਿਰੀ ੧, ੨੨, ੨੩ (22) 
“ਸੋਈ ਕਾਜੀ ਜਿਨਿ ਆਪੁ ਤਜਿਆ ਇਕੁ ਨਾਮੁ ਕੀਆ ਆਧਾਰੋ। ” 

- ਸਿਰੀ ੧, ੨੮, ੩:੧ (24) 


- ਭੈਰ ਕਬ, ੭, ੨੨ (1159) 
- ਗਉਂ ੫, ੧੧੦, ੩:੩ (202) 


“ਜਹਾ ਲੋਭੁ ਤਹ ਕਾਲੂ ਹੈ ਜਹਾ ਖਿਮਾ ਤਹ ਆਪਿ। ?” 
- ਸਲੋ ਕਬ, ੧੫੫੨ (1372) 


- ਗਉਂ ੫, ੧੧੦, ੩:੩ (202) 


“ਸਤਿਗੁਰ ਵਿਚ ਆਪਿ ਵਰਤਦਾ ਹਰਿ ਆਪੇ ਰਖਣਹਾਰੁ । ” 
- ਗਉਂ ੪, ਵਾਰ ੬ਸ, ੪, ੧:੫ (302) 
3. ਆਪਣਾ ਗਿਆਨ, ਆਤਮ ਬੋਧ 
“ਆਆਧੈ ਨੋ ਆਪੁ ਖਾਇ ਮਨੁ ਨਿਰਮੁਲ ਹੋਵੈ ਗੁਰਸਬਦੀ ਵੀਚਾਰੁ । ? 
- ਸਿਰੀ ੩, ਵਾਰ ੧੦ਸ, ੩, ੨:੩ (86) 
4. ਆਪਣਾ 
“ਇਸਟ ਮੀਤ ਆਪ ਬਾਪੁ ਨ ਮਾਈ। ” 
- ਗਉਂ ੫, ੧੦੬, ੨੨ (187) 
5. ਆਪਣਾ ਆਪਾ 
“ਸਭ ਸਾਲਾਹੈ ਆਪ ਕਉ ਵਡਹੁ ਵਡੇਰੀ ਹੋਇ। ”” 
- ਸਿਰੀ ੧, ਅਸ ੮, ੮:੧ (58) 
“ਨਾਨਕ ਪਰਖੇ ਆਪ ਕਉ ਤਾ ਪਾਰਖੁ ਜਾਣੁ। ” (ਆਪਣੇ ਆਪ ਨੂੰ) 
- ਮਾਝ ੧, ਵਾਰ ੨੨ਸ, ੨, ੨:੧ (148) 


ਹੋਰ ਰੂਪ: 
ਆਪਿ - 





334 


- ਜਪੁ ੧, ੨੪੧੧੫ (5) 


- ਜਪੁ ੧, ੨੨੪੫ (5) 
“ਰਸਕਸ ਆਪੁ ਸਲਾਹਣਾ ਏ ਕਰਮ ਮੇਰੇ ਕਰਤਾਰ । ”” 
- ਸਿਰੀ ੧, ੪, ੧:੩ (15) 
“ਤਿਨਿ ਕਰਤੈ ਆਪੁ ਲੁਕਾਇਆ। ”” 
- ਸਿਰੀ ੧, ਅਸ ੨੮, ੧੫੨ (72) 


- ਗਉਂ ੫. ਬਾਅ ੧:੬-(250) 


- ਜਪੁ ੧, ੫:੨ (2) 
- ਸਿਰੀ ੧, ਅਸ ੨੮, ੨੦:੧ (72) 
- ਮਾਝ ੩, ਅਸ 2, ੪੧ (113) 


“ਆਪਸ ਕਉ ਜੋ ਜਾਣੈ ਨੀਚਾ। ? 
- ਗਉ ੫. ਸੁਖ ੩, ੬:੩ (266) 


1. ਪ੍ਰਭੂ (ਭਾਵ), ਵੇਖੋ “ਆਪ” (2) 
2. ਆਪ ਹੀ 
“ਜਬ ਏਕ ਨਿਰੰਜਨ ਨਿਰੰਕਾਰ ਪ੍ਰਭ ਸਭੁ ਕਿਛੁ ਆਪਹਿ ਕਰਤਾ। ” 
- ਗਉਂ ੫, ੧੬੩", ੩:੨ (216) 


- ਸਿਰੀ ੧, ਅਸ ੨੮, ੬੨ (72) 


- ਗਉ ੫. ਸੁਖ ੨੨, ੪:੧੦ (293) 





ਰੀ 


“ਆਪਹੁ ਜੇ ਕੋ ਭਲਾ ਕਹਾਏ । ” 
- ਸਿਰੀ ੪, ਵਾਰ ੩ਸ, ੧, ੧:੩ (83) 
2. ਆਪ ਹੀ, ਵੇਖੋ “ਆਪਹਿ” (2) 


- ਗਉਂ ੪, ਸੁਖ ੬, ੮:੮ (271) 
“ਆਪਹੁ ਕੋਈ ਮਿਲੈ ਨ ਭੂਲੇ। ” 
ਰਹ - ਆਸਾ ੫, ੮੫, ੪:੧ (391) 
4. ਆਪਣੇ ਆਪ ਤੋ, ਆਪਣੇ ਸਰੂਪ ਤੋ 
“ਜੇ ਕੋ ਮੁਰਖੁ ਆਪਹੁ ਜਾਣੈ ਅੰਧਾ ਅੰਧੁ ਕਮਾਇ। ”” 
੍‌ - ਬਿਹਾ ੪, ਵਾਰ ੨੧ਸ, ੩, ੧੨ (556) 
“ਆਪਹੁ ਕਛੁ ਨ ਹੋਵਤ ਭਾਈ । ”? 
ਤੁ - ਬਿਲਾ ੫, ੧੫, ੩:੧ (805) 
ਹੋਰ ਰੂਪ: 
ਆਪਿ - 
“ਇਕਿ ਆਪੇ ਆਪਿ ਖੁਆਇਅਨੁ ਦੂਜੈ ਛਡਿਅਨੁ ਲਾਇ। ”” 
੍‌੍ - ਸਿਰੀ ੩, ੫੮, ੪੧੨ (36) 


1. ਆਪਣੇ 
“ਕੀ ਨ ਸੁਣੇਹੀ ਗੋਰੀਏ ਆਪਣ ਕੰਨੀ ਸੋਇ। ”? 
-ਸਿਰੀ ੧, ੨੪, ੩੧ (23) 
2. ਆਪਣੀ 
“ਯਾਰ ਵੇ ਪਿਰੁ ਆਪਣ ਭਾਣਾ ਕਿਛੁ ਨੀਸੀ ਛੰਦਾ। ” 
- ਜੈਤ ੫, ਛੰਤ ੧, ੩:੧ (703) 
“ਆਪਣ ਵਾਰੀ ਸਭਸੈ ਆਵੈ ਪਕੀ ਖੇਤੀ ਲੁਣੀਐ। ”” 
- ਤੁਖਾਂ ੧, ਛੰਦ ੨, ੫:੪ (1110) 
3. ਆਪਣੇ ਯਤਨ, ਆਪਣੇ ਕਰਕੇ 
“ਆਪਣ ਲੀਆ ਕਿਛੁ ਨ ਪਾਈਐ ਕਰਿ ਕਿਰਪਾ ਕਲ ਧਾਰੀ ਜੀਉ।” 
੍‌ - ਮਾਰੂ ੩, ਅਸ ੧, ੫:੩ (1016) 


ਆਪਣਾ ---- ਸੈ ਦਾ, ਆਪ ਦਾ 
“ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ। ”” 
- ਜਪੁ ੧, ੨੭:੨੦ (6) 


“ਸੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ। ” 
- ਸਿਰੀ ੧, ੧, ੧੨ (14) 
ਹੋਰ ਰੂਪ: 
ਆਪਣਾ - 
“ਆਪੇ ਸਤਿਗੁਰੁ ਮੇਲਿ ਸੁਖੁ ਦੇਵੈ ਆਪਣਾ ਸੇਵਕੁ ਆਪਿ ਹਰਿ ਭਾਵੈ। ? 
- ਬਿਹਾ ੪, ਵਾਰ ੧੭੨ (555) 
ਆਪਣਿਆਂ - 





336 


“ਆਪਣਿਆ ਸੰਤਾ ਨੋ ਆਪਿ ਸਹਾਈ ਪ੍ਰਭਿ ਭਰਮ ਭੁਲਾਵਾ ਲਾਹਿਆ ਜੀਉ। ?” 

- ਮਾਝ ੫, ੪੩, ੩:੩ (107) 
ਆਪਣੀ - 
“ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ। ” 


- ਜਪੁ ੧, ੩੮ਸ:੪ (8) 


ਆਪਣੇ - 
ਨ ਪਏ ਪ੍ਰਭ ਆਪਣੇ ਗੁਰ ਹੋਆ ਕਿਰਪਾਲੂ । ” 


- ਸਿਰੀ ੫, ੮੬, ੧੧ (48) 
ਆਪੜੈ- 
“ਆਪਣੈ ਮਨਿ ਚਿਤਿ ਕਹੈ ਕਹਾਏ ਬਿਨੁ ਗੁਰ ਆਪੁ ਨ ਜਾਈ। ”” 
- ਸਿਰੀ ੩, ੪੮, ੪:੧ (32) 
ਆਪਣੋ - 
“ਣਾ ਕੋ ਜਾਣੈ ਆਪਣੋ ਏਕਹਿ ਟੇਕ ਆਧਾਰ। ” 
- ਗਉਂ ੫. ਬਾਅ ੩੧:੫ (256) 


(ਸੰ.) ਮੁਸੀਬਤ, ਬਿਪਤਾ 
“ਸੰਪਤ ਹਰਖੁ ਨ ਆਪਤ ਦੂਖਾ ਰੰਗੁ ਠਾਕੁਰੈ ਲਾਗਿਓ। ” 
- ਗਉਂ ੫, ੧੬੦, ੧੨ (215) 
ਹੋਰ ਰੂਪ: 
ਆਪਦ - 
“ਜਹਾਂ ਬੀਸਰੈ ਠਾਕੁਰੁ ਪਿਆਰੋ ਤਹਾਂ ਦੂਖ ਸਭ ਆਪਦ। ”” 
- ਸਾਰ ੫, ੭, ੧:੧ (1204) 


(ਸੰ.) ਅੰਹਕਾਰ, ਹਊਮੈ ਅਤੇ ਅ 'ਪਾ ਭਾਵ, ਖੁਦ ਪਸੰਦੀ 
“ਕਾਮ ਕ੍ਰੋਧ ਲੋਭ ਮੋਹ ਆਪਤੁ ਪੰਚ ਦੂਤ ਬਿਖੰਡਿਓ। ” 
੍‌੍ - ਸਵ ੩, ੨੨:੪ (1396) 
“ਛੋਡਿ ਆਪਤੁ ਬਾਦੁ ਅਹੰਕਾਰ ਮਾਨੁ ਸੌਈ ਜੋ ਹੋਗੁ। ” 
- ਟੋਡੀ ੫, ੮, ੧:੨ (713) 


- ਗਉਂ ੫, ੧੦੬, ੧:੧ (187) 
“ਹੈਵਰ ਗੈਵਰ ਆਪਨ ਨਹੀ ਕਾਮ। (ਆਪਣੇ) 

- ਗਉ ੫, ੧੦੬, ੩:੨ (187) 
ਹੋਰ ਰੂਪ: 
ਆਪਨੜਾਂ - 
“ਸੁਣਿ ਸਖੀਏ ਮੇਰੀ ਨੀਦ ਭਲੀ ਮੈ ਆਪਨੜਾ ਪਿਰੁ ਮਿਲਿਆ। ” 

- ਗਉ ੫. ਛੰਤ ੪, ੪:੨ (249) 

ਆਪਨੜੇ - 





ਸੀ 


“ਆਪਨੜੇ ਪਰ੍ਭ ਭਾਣਿਆ ਨਿਤ ਕੇਲ ਕਰੰਤੇ । ” 


=੩ 


ਆਪਨੜੈ - 
“4ਮਆਾਪਨੜੈ ਮਨਿ ਚਿਤਿ ਕਹਿਨ ਚੰਗੇਰਿਆ। ” 


-ਆਸਾ ੫, ੧੧੪, ੩੨ (399) 


- ਮਾਝ ੧, ਵਾਰ ੧੧:੩ (143) 
ਆਪਨਾਂ - 
“ਜਿਨਿ ਜਾਨਿਓ ਪ੍ਰਭੁ ਆਪਨਾ ਨਾਨਕ ਤਿਸਹਿ ਰਵਾਲ। ”” 
- ਗਉ ੫. ਥਿਤੀ ੧੭:੮ (300) 
“ਆਨ ਆਪਨਾ ਕਰਤ ਬੀਚਾਰਾ ਤਉ ਲਉ ਬੀਚੁ ਬਿਖਾਈ। ” 
- ਸੋਰ ੫, ੩, ੧੨ (609) 
ਆਪਨੀ - 
“ਹਰਿ ਆਪਨੀ ਕ੍ਰਿਪਾ ਕਰੀ, ਆਪਿ ਗ੍ਰਿਹਿ ਆਇਓ ਹਮ ਹਰਿ ਕੀ ਗੁਰ ਕੀਈ ਹੈ 
ਬਸੀਠੀ ਹਮ ਹਰਿ ਦੇਖੇ ਭਈ ਨਿਹਾਲ ਨਿਹਾਲ ਨਿਹਾਲ ਨਿਹਾਲ। ” 
- ਨਟ ੪, 2, ੧੨ (977) 
ਆਪਨੇ - 
““ਗਹਿ ਭੁਜਾ ਲੀਨੇ ਦਇਆ ਕੀਨੇ ਆਪਨੇ ਕਰਿ ਮਾਨਿਆ। ” 
- ਜੈਤ ੫, ਛੰਤ ੨, ੪:੪ (705) 
ਆਪਨੈ - 
“ਕਰਿ ਕਿਰਪਾ ਜਿਸੁ ਆਪਨੈ ਨਾਮਿ ਲਾਏ । ? 
- ਗਉ ੫. ਸੁਖ ੧੬, ੫:੯ (284) 
ਆਪਨੋ - 
“ਜੋ ਜੋ ਕੀਨੋ ਆਪਨੋ ਤਿਸੁ ਅਭੈ ਦਾਨ ਦੀਤਾ। ” 
- ਬਿਲਾ ੫, ੩੭, ੨੨ (809) 
2. ਆਪ 
“ਸਾਧੁ ਸੰਗਤਿ ਤਉ ਬਸੈ ਜਉ ਆਪਨ ਹੋਹਿ ਦਇਆਲ। ” 
੍‌੍ - ਗਉ ੫, ਬਾਅ ੨੭:੪ (255) 
“ਤਉ ਕੀਜੈ ਜਉ ਆਪਨ ਜੀਜੈ। ? 
- ਗਉਂ ਕਬ, ੧੨, ੧:੨ (325) 
3. ਆਪੇ, ਆਪਣੇ ਆਪ 
“ਜਉ ਰੇ ਖੁਦਾਇ ਮੋਹਿ ਤੁਰਕੁ ਕਰੈਗਾ ਆਪਨ ਹੀ ਕਟਿ ਜਾਈ। ?” 
- ਆਸਾ ਕਬ, ੮, ੨੨ (477) 
4. ਆਪਹੀ 
“ਲੋਗ ਕੁਟੰਬ ਸਭਹੁ ਤੇ ਤੋਰੈ ਤਉ ਆਪਨ ਬੇਢੀ ਆਵੈ ਹੋ। ” 
- ਸੋਰ ਨਾਮ ੨, ੨੧੨ (657) 
5. ਆਪਣੇ ਆਪ ਨੂੰ 
“ਅੰਤਰ ਕਾ ਅਭਿਮਾਨੁ ਜੋਰੁ ਤੂ ਕਿਛੁ ਕਿਛੁ ਕਿਛੁ ਜਾਨਤਾ ਇਹੁ ਦੂਰਿ ਕਰਹੁ ਆਪਨ 
ਗਹੁ ਰੇ। ” 
- ਕੇਦਾ ੪, ੨, ੨੧ (1119) 


ਆਪਰਸਾ --- ਜੋ ਕਿਸੇ ਨੂੰ ਨਾ ਛੂਹੇ, ਵੇਖੋ “ਅਪਰਸ (1) 





338 


““ਨਿਰਹਾਰ ਵਰਤੀ ਆਪਰਸਾ। ” 
- ਸਿਰੀ ੫, ਅਸ ੨੭, ੬੧ (71) 


1. ਆਪਣਾ 
“ਹਉ ਮਾਣੁ ਤਾਣੁ ਕਰਉ ਤੇਰਾ ਹਉ ਜਾਨਉ ਆਪਾ। ” 
- ਸਿਰੀ ੫, ੯੭, ੨: ੧ (51) 
“ਆਪਾ ਪਦੁ ਨਿਰਬਾਣੁ ਨ ਚੀਨ੍ਿਆ ਇਨ ਬਿਧਿ ਅਭਿਉ ਨ ਚੂਕੇ । ”” 
- ਆਸਾ ਕਬ, ੧, ੨੨ (475) 
2. ਆਪਣਾ ਆਪ 
“ਅਉਰ ਮੁਏ ਕਿਆ ਰੋਈਐ ਜਉ ਆਪਾ ਥਿਰੁ ਨ ਰਹਾਇ। 
-ਗਉ ਕਬ, ੬੪, ੨:੧ (337) 
3. (ਜੀਵ) ਆਪੇ (ਹਸਤੀ) 
“ਆਪਾ ਮਧੇ ਆਪੁ ਪਰਗਾਸਿਆ ਪਾਇਆ ਅੰਮ੍ਰਿਤ ਨਾਮੁ। ” 
- ਪ੍ਰਭਾ ੧, ੭, ੧:੨ (1329) 
“ਇਹੁ ਤਨੁ ਧਰਤੀ ਬੀਜੁ ਕਰਮਾ ਕਰੋ ਸਲਿਲ ਆਪਾਉ ਸਾਰਿੰਗਪਾਣੀ। ” 
- ਸਿਰੀ ੧, ੨੬, ੧:੧ (23) 
1. ਆਪਣਾ ਕਰ ਲਿਆ 
“ਨਾ ਹਮ ਕਰਮ ਨ ਧਰਮ ਸੁਚ ਪੁਭਿ ਗਹਿ ਭੁਜਾ ਆਪਾਇਓ। ” 
- ਗਉ ੫, ਅਸ ੧੪, ੪:੧ (241) 
2. ਆਪ ਹੀ 
“ਕਰਨਾ ਆਪਿ ਕਰਾਵਨ ਆਪੇ ਕਹੁ ਨਾਨਕ ਆਪਿ ਆਪਾਇਓ। ” 
- ਸਾਰ ੫, ੫੩, ੨:੧ (1215) 
ਹੋਰ ਰੂਪ: 


- ਸੂਹੀ ੩, ਵਾਰ ੧੦ਸ, ੧, ੧:੩ (788) 


“ਕਰਣ ਕਾਰਣ ਸਮਰਥ ਆਪਾਹੇ। ” 
- ਮਾਰੂ ੫, ਸੋਲਾ ੧, ੨੨ (1071) 
ਆਪਾਰ ---- ਬੇਅੰਤ, ਅਣਗਿਣਤ, ਵੇਖੋ “ਅਪਾਰ? (1) 
“ਕਉਤਕ ਕਰੈ ਰੰਗ ਆਪਾਰ। ” 
- ਗਉਂ ੫. ਸੁਖ ੧੨, ੭:੮ (279) 


ਹੋਰ ਰੂਪ: 
ਆਪਾਰਾ - 
“ਬਹੁ ਬਿਧਿ ਰੂਪ ਰੰਗ ਆਪਾਰਾ। ”” 


- ਸੂਹੀ ੫, ੪੫, ੧੧੧ (746) 





ਇਿ, 


ਆਪਾਰਾ ---- 1. ਬੇਅੰਤ, ਵੇਖੋ “ਆਪਾਰ? 
2. ਸੁੰਦਰ, ਅਦੁਤੀ, ਵੇਖੋ “ਅਪਾਰ” (1) 
“ਮੂਰਤਿ ਸੂਰਤਿ ਕਰਿ ਆਪਾਰਾ। ”” 
- ਮਾਰੂ ੧, ਸੋਲਾ ੩, ੪:੨ (1022) 
ਹੋਰ ਰੂਪ: 


ਆਪਾਰੁ - 
“ਕੋਟਿ ਮਧੇ ਕੋ ਜਨੁ ਆਪਾਰੁ। ? 


- ਰਾਮ ੧, ਅਸ ੪, ੭:੪ (905) 


1. ਅਦੁਤੀ, ਸੁੰਦਰ, ਵੇਖੋ “ਆਪਾਰਾ” (2) 
2. ਬੇਅੰਤ ਵਾਹਿਗੁਰੂ, ਵੇਖੋ “ਅਪਾਰਾ” (2) 
“ਗੁਰਮੁਖਿ ਗਿਆਨੁ ਧਿਆਨੁ ਆਪਾਰੁ। ? 
- ਮਾਰੂ ੩, ਸੋਲਾ ੧੫, ੧੨ (1058) 
1. ਖੁਦ, ਵੇਖੋ ਆਪ (6) 
2. ਆਪਣਾ ਆਪ, ਵੇਖੋ “ਆਪ? (5) 
3. ਆਪਣੇ ਆਪ "(ਭਾਵ ਪ੍ਰਭੂ) ਤੋ, ਵੇਖੋ “ਆਪਹੁ ` (4) 
4. ਆਪਾ ਭਾਵ, ਅਹੰਕਾਰ, ਵੇਖੋ “ਆਪ? (1) 
5. ਭਾਵ ਪ੍ਰਭੂ, ਕਰਤਾਰ, ਵੇਖੋ “ਆਪ” (2) 
ਆਪਿਓ ---- (ਸੰ.) ਅਪਣਾ ਦਿਤੀ, ਆਪਣੀ ਬਣਾ ਦਿਤੀ, ਦੇ ਦਿੱਤੀ 
“ਨਾਮੇ ਕੇ ਸੁਆਮੀ ਸੀਆ ਬਹੋਰੀ ਲੰਕ ਭਭੀਖਣ ਆਪਿਓ ਹੋ। ” 
- ਸੋਰ ਨਾਮ, ੨, ੪2੨ (657) 
ਆਪੀਣੈ ---- ਆਪ ਹੀ 
“ਆਪਿ ਖੜੋਵਹਿ ਆਪਿ ਕਰਿ ਆਪੀਣੈ ਆਪਾਹੁ। ? 
- ਸੂਹੀ ੩, ਵਾਰ ੧੦ਸ, ੧, ੧:੩ (788) 
ਹੋਰ ਰੂਪ: 
ਆਪੀਨੈ - 
“ਆਪੀਨੈ ਆਪੁ ਸਾਜਿਓਨੁ ਆਪੇ ਹੀ ਥੰਮਿ੍‌ ਖਲੋਆ। ”? 
- ਰਾਮ ਸਬ, ਵਾਰ ੮:੨ (968) 
ਆਪੀਨੈ - 


“ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਉ। ?” 
- ਆਸਾ ੧, ਵਾਰ ੧੧ (463) 
1. ਆਪ 
“ਇਕ ਆਪੀਨੈ ਪਤਲੀ ਸਹ ਕੇ ਰੇ ਬੋਲਾ। ” 
- ਸੂਹੀ ਫਰ, ੨, ੨੧ (794) 
2. ਆਪ ਹੀ, ਵੇਖੋ “ਆਪੀੜੈ ? 
ਆਪੀਨੈ ---- ਆਪਣੇ, ਖੁਦ ਦੇ 
“ਆਪੀਨੈ ਭੋਗ ਭੋਗਿ ਕੈ ਹੋਇ ਭਸਮੜਿ ਭਉਰੁ ਸਿਧਾਇਆ। ”? 





340 


- ਆਸਾ ੧, ਵਾਰ ੩:੨ (464) 
2. ਆਪ ਹੀ, ਵੇਖੋ “ਆਪੀਣੈ” 


1. ਅਸਲਾ, ਆਪਣੇ ਆਪ (ਸਰੂਪ) ਨੂੰ 
“ਜਿਨੀ ਆਪੁ ਪਛਾਣਿਆ ਘਰ ਮਹਿ ਮਹਲੁ ਸੁਥਾਇ। ” 
- ਸਿਰੀ ੧, ਅਸ ੬, ੫:੧ (56) 

2. ਆਪਾ ਭਾਵ, ਹਊਮੈ, ਅਹੰਕਾਰ ਵੇਖੋ “ਆਪ” (1) 
3. ਆਪਣਾ ਆਪ, ਵੇਖੋ “ਆਪ” (5) 
4. ਆਪੇ, ਆਪਣੇ ਨਾਲ 
“ਆਧੈ ਆਪੁ ਮਿਲਾਏ ਬੁਝੈ ਨਿਰਮਲੁ ਹੋਵੈ ਸੋਈ। ” 

੍‌੍ - ਸਿਰੀ ੩, ਅਸ ੪੮, ੧:੨ (32) 
“ਆਧੈ ਆਪੁ ਮਿਲਾਏ ਬੂਝੈ ਤਾ ਨਿਰਮਲੁ ਹੋਵੈ ਕੋਇ । ? 

ਕੇ - ਸਿਰੀ ੩, ਅਸ ੧੮, ੧:੨ (64) 


5. ਖੁਦ (ਨੂੰ) ਵੇਖੋ “ਆਪ” (6) 
6. ਆਪਣਾ ਸਰੂਪ 
“ਗੁਰਿ ਕਿਰਪਾ ਕਰਿ ਆਪੁ ਦਿਤਾ ਦਿਖਾਇ। ”” 


- ਮਾਝ ੩, ਅਸ ੧੦, ੫:੨ (115) 
7. ਆਤਮਾ 
“ਚਾਕਰੀ ਵਿਡਾਣੀ ਖਰੀ ਦੁਖਾਲੀ ਆਪੁ ਵੇਚਿ ਧਰਮੁ ਗਵਾਏ । ” 
- ਗਉਂ ੩, ੫. ੩:੪ (246) 


- ਸਵ ੪, ਬਲ, ੧:੨ (1405) 


- ਗਉਂ ੫, ੯, ੬:੨ (240) 


“ਆਪਨੀ ਭਗਤਿ ਨਿਬਾਹਿ। ” (ਆਪਣੀ) 
- ਆਸਾ ੫, ੧੪੬, ੧੧ (407) 
ਆਪੁਨੋ - 
“ਆਪੁਨੋ ਭਾਵਨੁ ਕਰਿ ਮੰੜ੍ਹਿ ਨ ਦੂਸਰੋ ਧਰਿ ਓਪਤਿ ਪਰਲੌ ਏਕੈ ਨਿਮਖ ਤੁ ਘਰਿ।” 
-ਸਮੁ ੫, ੨੩੨ (1385) 


ਆਪ ਹੀ, ਵੇਖੋ “ਆਪਹਿ” (2) 


- ਗਉ ਕਬ, ਥਿਤੀ ੫:੪ (343) 





341 


“ਆਆਧੈ ਆਪੁ ਮਿਲਾਏ ਬੂਝੈ ਤਾ ਨਿਰਮਲੂ ਹੋਵੈ ਸੋਈ । ? 
੍‌ - ਸਿਰੀ ੩, ੪੮, ੧੨ (32) 
2. ਸ੍ਰੈ ਸਰੂਪ 
“ਹਉਮੈ ਰੋਗੁ ਗਇਆ ਦੁਖੁ ਲਾਥਾ ਆਪੁ ਆਪੈ ਗੁਰਮਤਿ ਖਾਧਾ। ” 
- ਸਿਰੀ ੪, ਛੰਤ ੧, ੨:੪ (78) 
3. ਆਪਣੇ ਆਪ ਨੂੰ 
“ਆਧੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ। ” 
- ਆਸਾ ੧, ੩੯, ੧੨ (360) 
“ਕਉਡੀ ਬਦਲੈ ਜਨਮੁ ਗਵਾਇਆ ਚੀਨਸਿ ਨਾਹੀ ਆਧੈ। ” 
- ਸ਼ੂਹੀ ੩, ਅਸ ੧, ੧੧੩ (753) 
4. ਆਪਣੀ 
“ਇਕਿ ਸੰਚਹਿ ਗਿਰਹੀ ਤਿਨ ਹੋਇ ਨ ਆਪੈ। ” 
- ਆਸਾ ੫, ੧, ੨:੨ (370) 
“ਅੰਦਰਿ ਸਹਸਾ ਦੁਖੁ ਹੈ ਆਧੈ ਸਿਰਿ ਧੰਧੈ ਮਾਰ। ” (ਆਪਣੇ) 
- ਗੂਜ ੩, ਵਾਰ ੧ਸ, ੩, ੨:੧ (508) 


ਹੋਰ ਰੂਪ: 
ਆਪੋ - 
“ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ। ” 


- ਜਪੁ ੧, ੩੮ਸ:੪ (8) 


1. ਆਪਣੇ ਆਪ ਨੂੰ 
“ਗੁਰ ਪਰਸਾਦੀ ਆਪੋ ਚੀਨੈ ਜੀਵਤਿਆ ਇਵ ਮਰੀਐ। ”” 
- ਰਾਮ ੧, ਓਅੰ ੪੧੯ (935) 
2. ਆਪਣੀ, ਵੇਖੋ “ਆਪੈ” (4) 
3. ਵਖਰਾ ਵਖਰਾ (ਆਪੋ ਆਪਣੀ) 
“ਜੁਗਿ ਜੁਗਿ ਆਪੋ ਆਪਣਾ ਧਰਮੁ ਹੈ ਸੋਧਿ ਦੇਖਹੁ ਬੇਦ ਪੁਰਾਨਾ। ? 
- ਬਿਲਾ ੩, ੪, ੩:੧ (797) 


“ਨਾਨਕ ਜੇ ਕੋ ਆਪੌ ਜਾਵੈ ਅਗੈ ਗਇਆ ਨ ਸੋਹੈ। ? 
- ਜਪੁ ੧, ੨੧:੧੮ (5) 


“ਆਬ ਖਾਕੁ ਜਿਨਿ ਬੰਧਿ ਰਹਾਈ ਧੰਨੁ ਸਿਰਜਣਹਾਰੋ। ” 

- ਸਿਰੀ ੧, ੨੮, ੧:੨ (24) 
(2) ਆਦਤ, ਸੁਭਾਓ (ਸ਼ਬਦਾਰਥ; ਮਹਾਨਕੋਸ਼; ਨਿਰਣਯ); ਸੁੰਦਰਤਾ, ਚਮਕ 
(ਦਰਪਣ); ਪਾਣੀ, ਤਰਾਵਟ 
“ਅਮੁਲ ਕਰਿ ਧਰਤੀ ਬੀਜੁ ਸਬਦੋ ਕਰਿ ਸਚ ਕੀ ਆਬ ਨਿਤ ਦੇਹਿ ਪਾਣੀ। ” 

- ਸਿਰੀ ੧, ੨੭, ੧੨ (24) 





342 


“ਕਬੀਰ ਫਲ ਲਾਗੇ ਫਲਨਿ ਪਾਕਨ ਲਾਗੇ ਆਂਬ। ” 
- ਸਲੋ ਕਬ, ੧੩੪੦੧ (1371) 


ਹੋਰ ਰੂਪ: 


ਆਂਬੁ - 
- ਰਾਮ ਕਬ, ੧੨, ੧:੧ (972) 
ਆਬਾਦਾਨ --- (ਫਾ. ਆਬਾਦਾਨ) ਵਸਿਆ ਹੋਇਆ, ਘਣਾ ਆਬਾਦ 
'ਆਬਾਦਾਨੁ ਸਦਾ ਮਸਹੂਰ। `” 
- ਰਵਿ, ੨, ੨੩ (345) 
ਆਭਰਣ - (ਸੰ.) ਗਹਿਣੇ, ਭੂਸ਼ਨ 
“ਸਗਲ ਆਭਰਣ ਸੋਭਾ ਕੰਠਿ ਫੂਲ। ” 
- ਆਸਾ ੫, ੭, ੩੨ (372) 
ਹੋਰ ਰੂਪ: 
ਆਭਰਣੀ - 
“ਹਰਿ ਦਰਸਨ ਤਿਪਤਿ ਨਾਨਕ ਦਾਸ ਪਾਵਤ ਹਰਿ ਨਾਮ ਰੰਗ ਆਭਰਣੀ । ”” 
- ਜੈਤ ੫, ੧੨, ੨੨ (702) 


ਆਭਾਗਾ ---- ਭਾਗਹੀਨ, ਬਦਕਿਸਮਤ 


“ਜਨਮਤ ਕੀ ਨ ਮੂਓ ਆਭਾਗਾ। ”” 
- ਮਾਰੂ ੩, ਸੋਲਾ ੨, ੯:੨ (1045) 


“ਸਚਿ ਸਿਰਜਿਉ ਸੰਸਾਰੁ ਆਪਿ ਆਭੁਲੁ ਨ ਭੁਲਉ। ? 
- ਸਮੁ ੫, ੭੨ (1386) 


- ਗਉਂ ੫. ਸੁਖ ੬, ੪:੧ (270) 


“ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ। ” 
- ਤਿਲੰ ਨਾਮ, ੩, ੧:੧ (727) 
<<<= (ਅੰ. ਆਮਲ) ਕਾਰਿੰਦਾ, ਸੇਵਕ 
(ਅ. ਆਮਰ) ਹੁਕਮ ਕਰਨ ਵਾਲਾ, ਹਾਕਮ 
“ਧੁਰ ਕੀ ਭੇਜੀ ਆਈ ਆਮਰਿ। ” 
- ਆਸਾ ੫. ੪, ੨੯੧ (371) 
“ਇਹ ਆਮਰਿ ਹਮ ਗੁਰਿ ਕੀਏ ਦਰਬਾਰੀ । ”” 


- ਆਸਾ ੫, ੪, ੪":੨ (371) 





343 


ਅਮਰ, ਸਦੀਵੀ 
“ਹੋਇ ਆਮਰੋ ਗ੍ਰਿਹ ਮਹਿ ਬੈਠਾ ਕਰਣ ਕਾਰਣ ਬਿਸਰੋਹੀ। ” 
- ਸਾਰ ੫, ੪, ੨:੨ (609) 
1. ਹੋਈ 
“ਕਹਤਿਅਹ ਕਹਤੀ ਸੁਣੀ ਰਹਤ ਕੋ ਖੁਸੀ ਨ ਆਯਉ। ” 
- ਸਵ ੩, ੨੦:੪ (1396) 
2. ਆਏ 
“ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਭਗਤ ਉਤਰਿ ਆਯਉ। ” 
- ਸਵ ੫, ਕਲ ੧:੧੨ (1407) 
ਹੋਰ ਰੂਪ: 
ਆਯਾ - (ਆਇਆ) 
“ਹਰਿ ਕਾ ਸਿਮਰਨੁ ਛਾਡਿ ਕੈ ਘਰਿ ਲੇ ਆਯਾ ਮਾਲੂ। ”” 
- ਸਲੋ ਕਬ, ੧੧੫:੨ (1370) 


%ਆਰ ਨਹੀ ਜਿਹ ਤੋਪਉ। ” 


- ਸੋਰ ਰਵਿ, ੭, ੧:੧ (659) 


(ਸੰ.) ਸ਼ੀਸ਼ਾ, ਦਰਪਣ 
“ਇਹੁ ਮਨੁ ਆਰਸੀ ਕੋਈ ਗੁਰਮੁਖਿ ਵੇਖੇ। ? 

- ਮਾਝ ੩, ਅਸ ੧੦, ੪੧ (115) 
ਹੋਰ ਰੂਪ: 
ਆਰਸੀਆਂ - 
“ਕਹਾ ਸੁ ਆਰਸੀਆ ਮੁਹ ਬੰਕੇ ਐਥੈ ਦਿਸਹਿ ਨਾਹੀ। ”” 

- ਆਸਾ ੧, ਅਸ ੧੨, ੧੩ (417) 
1. ਆਯੂ, ਉਮਰ 
“ਜੋ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ। ” 

= ਜਪੁ ੧, ੭੧ (2) 


- ਗਉ ੫. ਸੁਖ ੫, ੬:੧ (269) 


- ਗਉ ੫, ਅਸ ੭, ੧:੧ (239) 
ਭੱਠੀ 
“ਜਿਉ ਆਰਣਿ ਲੋਹਾ ਪਾਇ ਭੰਨਿ ਘੜਾਈਐ। ” 

- ਸੂਹੀ ੧, ਅਸ ੪, ੧:੧ (752) 
ਹੋਰ ਰੂਪ: 





344 


ਆਰਣੁ - 
“ਕਾਇਆ ਆਰਣੁ ਮਨੁ ਵਿਚਿ ਲੋਹਾ ਪੰਚ ਅਗਨਿ ਤਿਤੁ ਲਾਗਿ ਰਹੀ। ? 
- ਮਾਰੂ ੧, ੩, ੩:੧ (990) 

(ਸੰ.) ਪੀੜਤ, ਦੁਖੀ (“ਮਹਾਨਕੋਸ਼ “ਦਰਪਣ ”); ਮੰਗਤਾ, (“ ਦਰਪਣ ”) 
“ਗੋਪਾਲ ਤੇਰਾ ਆਰਤਾ। ”” 

- ਧਨਾ ਧੰਨਾ, ੧, ੧:੧ (695) 
(ਹੇ ਗੋਪਾਲ ! ਤੇਰਾ ਪੀੜਤ ਦਾਸ ਤੇਰੀ ਸ਼ਰਨ ਹੈ) 
(ਸੰ.) ਰਾਤ ਸਮੇ ਪੂਜਯ ਅਗੇ ਦੀਵੇ ਫੇਰਨੇ (ਸ਼ਬਦਾਰਥ, ਕੋਸ਼) 


(ਸੰ.) ਰਾਤ ਸਮੇ ਪੂਯਜ ਅਗੇ ਦੀਵੇ ਫੇਰਨੇ 
“ਕੈਸੀ ਆਰਤੀ ਹੋਇ। ਭਵਖੰਡਨਾ ਤੇਰੀ ਆਰਤੀ। ” 
- ਧੰਨਾ ੧, ਸੋਹ ੩, ੧:੧:੨ (13) 


- ਗਉ ਕਬ, ਵਾ ੧:੧ (344) 


“ਤਪੁ ਤਾਪਨ ਤਾਪਹਿ ਜਰਾ ਪੁਨ ਅਰੰਭਹਿ ਅਤਿ ਕਿਰਿਆ ਕਰਮ ਕਮਾਇ ਜੀਉ। ”? 
(ਸ਼ੁਰੂ ਕਰੇ) 
- ਆਸਾ ੪, ਛੰ ੩, ੧੧;੩:੨ (445) 
ਆਰੰਭੁ - 
“ਉਦਮੁ ਕੀਆ ਕਰਾਇਆ ਆਰੰਭੁ ਰਚਾਇਆ। ”” (ਮੁੱਢ ਬੰਨ੍ਹਿਆ) 
- ਆਸਾ ੫, ੧੧੫, ੧:੧ (399) 


“ਬੋਤੈ ਥਲਿ ਥਾਨਕ 1 ਭਾਰੰਭੈ । ”? 
- ਗਉ ਕਬ, ਬਾਅ ੨੩੪੩ (341) 
ਆਰਾਉ ---- (ਫਾ. ਆਰਾ) ਸੰਵਾਰਨਾ 
“ਜਾ ਕੇ ਰੁਖ ਬਿਰਖ ਆਰਾਉ। ? 
- ਸਿਰੀ ੧, ੩੨, ੨੧ (25) 
(“ਮਹਾਨ ਕੋਸ਼! “ਆਰਾਮ ਗਾਹ” ਅਰਥ ਕਰਦੇ ਹਨ) 
ਆਰਾਧਉ --- (ਸੰ.) ਉਪਾਸ਼ਨਾ ਕਰਨਾ, ਸਿਮਰਨਾ, ਧਿਆਨ ਵਿਚ ਲਿਆਉਣਾ 
“ਕਵਨ ਰੂਪੁ ਤੇਰਾ ਆਰਾਧਉ। ”” 
- ਗਉ ੫, ੧੦੫, ੧:੧ (186) 


ਹੋਰ ਰੂਪ: 
ਆਰਾਧਹਿ - 
“ਸਗਲ ਜੀਅ ਜਾਕਉ ਆਰਾਧਹਿ ਤਾਹੂ ਕਉ ਤੂੰ ਜਾਚੁ । ” (ਸਿਮਰਦੇ ਹਨ) 
- ਗੂਜ ੫, ੨੩, ੧:੨ (500) 





345 


ਆਰਾਧਹੁ - 
“ਦਿਨੁ ਰਾਤੀ ਆਰਾਧਹੁ ਪਿਆਰੋ ਨਿਮਖ ਨ ਕੀਜੈ ਢੀਲਾ। ” (ਸਿਮਰੋ, ਭਜੋ) 
- ਗੂਜ ੫, ੧੩, ੧:੧ (498) 
ਆਰਾਧਣਾ - 
“ਮੰਘਿਰਿ ਪੁਭੁ ਆਰਾਧਣਾ ਬਹੁੜਿ ਨ ਜਨਮੜੀਆਹ। ” (ਸਿਮਰਨਾ, ਯਾਦ ਕਰਨਾ) 
- ਮਾਝ ੫, ਬਾਰਾ ੧੦:੯ (135) 
ਆਰਾਧਤ - 
“ਚਰਨ ਕਮਲ ਆਰਾਧਤ ਮਨ ਮਹਿ ਜਮ ਕੀ ਤਾਸ ਬਿਦਾਰੇ । ” 
- ਗਉਂ ੫, ੧੩੮, ੨੪੨ (210) 
ਆਰਾਧਤੇ - 
“ਪਾਰਬ੍ਰਹਮੁ ਆਰਾਧਤੇ ਮੁਖਿ ਅੰਮ੍ਰਿਤੁ ਪੀਵਾ। ? (ਸਿਮਰਦੇ) 
- ਬਿਲਾ ੫, ੫੯, ੧੨ (815) 
ਆਰਾਧਦੇ - 
“ਜੋ ਗੁਰਮੁਖਿ ਹਰਿ ਆਰਾਧਦੇ ਤਿਨ ਹਉ ਕੁਰਬਾਣਾ।  (ਸਿਮਰਦੇ) 
- ਸਿਰੀ ੪, ਵਾਰ ੪:੪ (84) 


ਆਰਾਧਨ - 
“ਪਰ੍ਭੁ ਆਰਾਧਨ ਨਿਰਮਲ ਰੀਤਿ। ”” 


- ਭੈਰ ੫, ੬, ੨:੧ (1137) 
ਆਰਾਧਨਾ - 
“ਸਾਧ ਸੰਗਿ ਆਰਾਧਨਾ ਹਰਿ ਨਿਧਿ ਆਪਾਰ। ”? 
- ਬਿਲਾ ੫, ੬੨, ੨:੧ (816) 
ਆਰਾਧਨਿ - 
“ਸਾਸਿ ਸਾਸਿ ਆਰਾਧਨਿ ਹਰਿ ਹਰਿ ਕਿਉ ਸਿਮਰਤ ਕੀਜੈ ਆਲਕਾ। ” 
- ਮਾਰੂ ੫, ਸੋਲਾ ੧੩, ੮:੩ (1085) 
ਆਰਾਧਾ - 
“ਹਰਿ ਕਾ ਨਾਮੁ ਜਿਨਿ ਮਨਿ ਨ ਆਰਾਧਾ। ” (ਸਿਮਰਿਆ, ਯਾਦ ਕੀਤਾ) 
- ਗਉਂ ੫, ਅਸ ੧੦, ੬:੧ (240) 
ਆਰਾਧਿ - 
“ਗੁਰੁ ਪੂਰਾ ਆਰਾਧਿ ਨਿਤ ਇਕਸੁ ਕੀ ਲਿਵ ਲਾਗੂ । ” (ਸਿਮਰ) 
- ਸਿਰੀ ੫, ੭੯, ੧:੨ (45) 
ਆਰਾਧਿਆਂ - 
“ਨਾਨਕ ਹਰਿਨਾਮੁ ਜਿਨੀ ਆਰਾਧਿਆ ਅਨਦਿਨੁ ਹਰਿ ਲਿਵਤਾਰ। ” 
- ਸਿਰੀ ੪, ਵਾਰ ੧੮ਸ, ੩, ੨:੧ (90) 
ਆਰਾਧਿਹੁ - 
“ਆਰਾਧਿਹੁ ਸਚਾ ਸੋਇ ਸਭੁ ਕਿਛੁ ਜਿਸੁ ਪਾਸਿ। ? 
- ਗੂਜ ੫, ਵਾਰ ੧੨੪੧ (521) 
ਆਰਾਧਿਤੰ - 
“ਭਗਤਿ ਪ੍ਰੇਮ ਆਰਾਧਿਤੰ ਸਚੁ ਪਿਆਸ ਪਰਮ ਹਿਤੰ। ” 
- ਗੂਜ ੧, ਅਸ ੫, ੧੧ (505) 





346 


ਆਰਾਧੀ - 
“ਕਿਸੁ ਹਉ ਸੇਵੀ ਕਿਸੁ ਆਰਾਧੀ ਜੋ ਦਿਸਟੈ ਸੋ ਗਾਛੇ। ” 
- ਦੇਵ ੫, ੨੮, ੧:੧ (533) 
ਆਰਾਧੀਐ - 
“ਹਰਿ ਜਪੀਐ ਆਰਾਧੀਐ ਆਠ ਪਹਿਰ ਗੋਵਿੰਦੁ । ” 
- ਸਿਰੀ ੫, ੮੨, ੪:੧ (46) 
ਆਰਾਧੂ - 
“ਹਰਿ ਰਾਮ ਬੋਲਹੁ ਹਰਿ ਸਾਧੂ ਹਰਿ ਕੇ ਜਨ ਸਾਧੂ ਜਗਦੀਸੁ ਜਪਹੁ 
ਮਨਿ ਬਚਨਿ ਕਰਮਿ ਹਰਿ ਹਰਿ ਆਰਾਧੂ ਹਰਿ ਕੇ ਜਨ ਸਾਧੂ। ” 
- ਸਾਰ ੪, ੯, ੨:੧ (1201) 
ਆਰਾਧੇ - 
“ਹਰਿ ਹਰਿ ਨਾਮੁ ਜਪੇ ਆਰਾਧੇ ਵਿਚਿ ਅਗਨੀ ਹਰਿ ਜਪਿ ਜੀਵਿਆ। ” 
- ਸਿਰੀ ੪, ਪਹ ੩, ੧:੩ (76) 
ਆਰਾਂਧੈ - 
“ਨਾਮੋ ਸੇਵਿ ਨਾਮੋ ਆਰਾਧੈ ਬਿਨੁ ਨਾਮੈ ਅਵਰੁ ਨ ਕੋਇ ਜੀਉ।” 
- ਆਸਾਂ ੪, ਛੰਤ ੧੨, ੩੫ (446) 
ਆਰਾਪਾਰੁ --- ਉਰਲਾ ਤੇ ਪਰਲਾ ਕਿਨਾਰਾ, ਲੋਕ ਪ੍ਰਲੋਕ 
“ਐਸੇ ਮੇਰਾ ਮਨੁ ਬਿਖਿਆ ਬਿਮੋਹਿਆ ਕਛੁ ਆਰਾਪਾਰੁ ਨ ਸੁਝ। ” 
- ਗਉ ਰਵਿ, ੧, ੧:੨ (346) 
(ਸੰ. ) ਚੜਦੇ ਹਨ 
“ਆਰੂੜਤੇ ਅਸੂ ਰਥ ਨਾਂਗਹ ਬੁਝੰਤੇ ਪ੍ਰਭ ਮਾਰਗਹ। ”” 
- ਸਸ ੫, ੨੯੩ (1356) 
(ਸੰ.) ਚੜ੍ਹਿਆ ਹੋਇਆ, ਸਵਾਰ 
“ਅਗਮ ਨਿਗਮ ਉਧਰਣ ਜਰਾ ਜੰਮਿਹਿ ਆਰੋਅਹ। ”” 
- ਸਵ ੪, ਸਲ ੨:੪ (1406) 


“ਜਿਹ ਪ੍ਰਸਾਦਿ ਆਰੋਗ ਕੰਚਨ ਦੇਹੀ। ” 
- ਗਉ ੫. ਸੁਖ ੬, ੩:੧ (270) 
ਹੋਰ ਰੂਪ: 
ਆਰੋਗਤ - 
“ਹਉਮੈ ਪੀਰ ਗਈ ਸੁਖੁ ਪਾਇਆ ਆਰੋਗਤ ਭਏ ਸਰੀਰਾ। ” (ਆਰੋਗ, ਤੰਦਰੁਸਤ) 
- ਸੂਹੀ ੪, ਛੰਤ ੧, ੨:੫ (773) 


ਆਰੋਗੂੰ - 


“ਆਰੋਗੂੰ ਮਹਾ ਰੋਗ੍ਰੰ ਬਿਸਿਮ੍ਰਿਤੇ ਕਰੁਣਾਮਯਹ। ”” 


- ਸਸ ੫, ੨੪੨ (1356) 
ਥ ਕੋਸ਼”)! ਸੰਸਾਰ (“ਨਿਰਣਯ”), ਸਾਰੇ 





347 


- ਗਉ ੫. ਸੁਖ ੨੧, ੭੫ (292) 


“ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿੜਾ ਮਨੁ ਲਗਾ ਆਲਿ ਜੰਜਾਲਿ। ? 

- ਸਿਰੀ ੪, ਪਹ ੩, ੩:੧ (76) 
ਆਲੁ - 
“ਉਗਵੈ ਦਿਨਸੁ ਆਲੂ ਜਾਲੁ ਸਮਾਲੈ ਬਿਖੁ ਮਾਇਆ ਕੇ ਬਿਸਥਾਰੈ । ” 

- ਨਟ ੪, ਅਸ ੨, ੪੧੧ (981) 
(ਸੰ.) ਸੁਸਤੀ, ਦਲਿਦਰ 
“ਸੰਤ ਸੰਗਿ ਮਿਲਿ ਹਰਿ ਹਰਿ ਜਪਿਆ ਬਿਨਸੇ ਆਲਸ ਰੋਗਾ ਜੀਉ। ? 

- ਮਾਝ ੫, ੪੮, ੧:੨ (108) 
ਹੋਰ ਰੂਪ: 
ਆਲਸਾ - 
“ਵੰਵੁ ਮੇਰੇ ਆਲਸਾ ਹਰਿ ਪਾਸ ਬੇਨੰਤੀ। ? 

- ਆਸਾ ੫, ੧੨, ੧੧ (460) 


ਆਲਸੀਆਂ - 
“ਮਾਇਆ ਮੂਠਾ ਚੇਤਸਿ ਨਾਹੀ ਜਨਮੁ ਗਵਾਇਓ ਆਲਸੀਆ। ” (ਸੁਸਤ, 
ਦਲਿਦਰੀ) 

- ਸਿਰੀ ਡਿਲੋ, ੨, ੨੨ (92) 


ਆਲਸੂ - 
“ਏ ਮਨ ਆਲਸੁ ਕਿਆ ਕਰਹਿ ਗੁਰਮੁਖਿ ਨਾਮੁ ਧਿਆਇ। ” 
- ਸਿਰੀ ੩, ੩੯, ੧:੨ (28) 
ਸੁਸਤੀ, ਵੇਖੋ “ਆਲਸ” 
“ਸਹਜੇ ਸਹਜਿ ਖਿਲਾਇਦਾ ਨਹੀ ਕਰਦਾ ਆਲਕ। ” 
- ਮਾਰੂ ੫, ਵਾਰ ੨੧੩ (1101) 
ਹੋਰ ਰੂਪ: 


ਆਲਕਾ - 
“ਸਾਸਿ ਸਾਸਿ ਆਰਾਧਨਿ ਹਰਿ ਹਰਿ ਕਿਉ ਸਿਮਰਤ ਕੀਜੈ ਆਲਕਾ। ”” 
- ਮਾਰੂ ੫, ਸੋਲਾ ੧੩, ੮:੩ (1085) 


ਆਲਕੁ - 
“ਭੋਰੇ ਭੋਰੇ ਰੁਹੜੇ ਸੇਵੇਦੇ ਆਲਕੁ । ? 
ਵੇ - ਮਾਰੂ ੫, ਵਾਰ ਪਸ, ੫, ੩:੧ (1095) 
“ਚੰਗਿਆਈ ਆਲਕੁ ਕਰੇ ਬੁਰਿਆਈ ਹੋਇ ਸੇਰੁ। ? 
- ਗੂਜ ੫, ਵਾਰ ੩ਸ, ੫, ੧:੧ (518) 


(ਸੰ.) ਬੇਸ਼ਰਮ, ਲਜਾ ਰਹਿਤ 
“ਉਚ ਨੀਚ ਤੁਮ ਤੇ ਤਰੇ ਆਲਜੁ ਸੰਸਾਰੁ। ” 





348 


- ਬਿਲਾ ਰਵਿ, ੧, ੩:੨ (858) 


- ਆਸਾਂ ੧, ਵਾਰ ੪ਸ, ੧, ੨੫ (464) 


ਆਲਪਤਾਲੂ - 
“ਉਰਵਾਰ ਪਾਰ ਕੇ ਦਾਨੀਆ ਲਿਖਿ ਲੇਹੁ ਆਲਪਤਾਲੂ । ”” 

- ਗਉ ਰਵਿ, ੧, ੩:੧ (346) 
ਆਲੁਪਤਾਲੂੰ - 
“ਓਹ ਆਲੁਪਤਾਲੁ ਮੁਹਹੁ ਬੋਲਦੇ ਜਿਉ ਪੀਤੈ ਮਦਿ ਮਤਵਾਲੇ। ”” 

- ਗਉ ੪, ਵਾਰ ੧੯੫ (311) 


(1) (ਅ. ਆਲਮ) ਲੋਕ, ਸੰਸਾਰ, ਮੰਡਲ 
“ਖਾਕ ਨੁਰ ਕਰਦੰ ਆਲਮ ਦੁਨੀਆਇ। ”” 
੍‌੍ - ਤਿਲੰ ੫, ੧, ੧੧ (723) 
“ਚੰਦੀ ਹਜਾਰ ਆਲਮ ਏਕਲ ਖਾਨਾਂ। ”” 
- ਤਿਲੰ ਨਾਮ, ੩, ੩੧ (727) 
(“ਮਹਾਨਕੋਸ਼” ਨੇ ਇਸ ਦੇ ਅਰਥ “ਖਾਣੀ, ਜੀਵ? ਦਿੱਤੇ ਹਨ ਅਤੇ “ਸ਼ਬਦਾਰਥ? ਨੇ 
“ਭਵਨ `) 
(ਸੰ.) ਘਰ, ਵੇਖੋ “ਆਲ? 
“ਨਿਰਾਸ ਆਸ ਕਰਣੰ ਸਗਲ ਅਰਥ ਆਲਯਹ। ” 
- ਸਸ ੫, ੪੩੩ (1357) 


(ਸੰ.) ਆਸਨ, ਜਗਾ;ਕੰਧ ਵਿਚ ਕੁਝ ਰਖਣ ਲਈ ਬਣਾਇਆ ਸਥਾਨ 
“ਊਪਰਿ ਹਾਟੁ ਹਾਟ ਪਰਿ ਆਲਾ ਆਲੇ ਭੀਤਰਿ ਥਾਤੀ। ” 
- ਰਾਮ ਬੇਣੀ, ੧, ੪:੨ (974) 


ਹੋਰ ਰੂਪ: 
ਆਲੇ - 
“ਊਪਰਿ ਹਾਟੁ ਹਾਟ ਪਰਿ ਆਲਾ ਆਲੇ ਭੀਤਰਿ ਥਾਤੀ। ” 
- ਰਾਮ ਬੇਣੀ, ੧, ੪:੨ (974) 


2. ਘਰ, ਸੰਸਾਰ (ਭਾਵ ਮੋਹ ਮਾਇਆ) 
“ਆਲਾ ਤੇ ਨਿਵਾਰਣਾ ਜਮ ਕਾਰਣਾ। ”” 
- ਧਨਾ ਨਾਮ, ੪, ੩:੬ (694) 
3. (ਅ. ਆਲਾ) ਵਧੀਆ, ਉਤਮ, ਸ੍ਰੇਸ਼ਟ 
“ਹੂਰ ਨੂਰ ਮੁਸਕੁ ਖੁਦਾਇਆ ਬੰਦਗੀ ਅਲਹ ਆਲਾ ਹੁਜਰਾ। ” 
ਰੱ. - ਮਾਰੂ ੫, ਸੋਲਾ ੧੨, ੫:੩ (1084) 





349 


“ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਉ। ” 
- ਤਿਲੰ ਨਾਮ, ੩, ੧:੩ (727) 


ਆਲਾਉ ---- ਆਖਿਆ ਹੋਇਆ, ਆਲਾਪ ਕੀਤਾ ਹੋਇਆ 
“ਵਡੀ ਵਡਿਆਈ ਜਾਣੈ ਆਲਾਉ। ” 
- ਆਸਾ ੧, ਵਾਰ ੨ਸ, ੧, ੨:੪ (463) 
“ਤਿਸ ਕਾ ਅੰਦਰੁ ਚਿਤੁ ਨ ਭਿਜਈ ਮੁਖਿ ਫੀਕਾ ਆਲਾਉ। ”” 
(ਬੋਲਦਾ/ਆਖਦਾ/ਅਲਾਪਦਾ ਹੈ) 
- ਗੂਜ ੩, ਵਾਰ ਦਸ, ੩, ੨:੩ (511) 
“ਸੁਤਿਆ ਗੁਰੁ ਸਾਲਾਹੀਐ ਉਠਦਿਆ ਭੀ ਗੁਰੁ ਆਲਾਉ। ”? 
(ਪੁਕਾਰਾਂ, ਯਾਦ ਕਰਾਂ, ਅਲਾਪਾਂ) 
- ਸੂਹੀ ੪, ਅਸ ੨, ੪੨੧ (758) 
ਹੋਰ ਰੂਪ: 
ਆਲਾਇ - 
“ਸਤਿਗੁਰ ਸਿਉ ਆਲਾਇ ਬੇੜੇ ਡੁਬਣਿ ਨਾਹਿ ਭਉ।” 
(ਆਖ, ਪੁਕਾਰ, ਆਵਾਜ਼ ਦੇਹ) 
- ਸਲੋ ੧, ੪੨ (1410) 
“ਹਰਿ ਰਸੁ ਨ ਚਾਖੈ ਫੀਕਾ ਆਲਾਇ। ” 
- ਗਉਂ ੩, ੨੩, ੨:੨ (158) 
ਆਲਾਇਆ 


“ਕੂੜੁ ਕਪਟੁ ਕਮਾਵਦੇ ਕੂੜੋ ਆਲਾਇਆ। ” (ਬੋਲਦੇ ਹਨ) 
- ਸਾਰ ੪, ਵਾਰ ੩:੨ (1238) 


ਆਲਾਏ - 
“ਵਡੀ ਵਡਿਆਈ ਵਡੇ ਕੀ ਗੁਰਮੁਖਿ ਆਲਾਏ। (ਆਖਦਾ ਹੈ) 
- ਗਉਂ ੪, ਵਾਰ ੭:੫ (303) 
ਆਲਾਪ ---- ਉਚਾਰ 
“ਗੁਣ ਗੋਵਿੰਦ ਗਾਵਹੁ ਸਭਿ ਹਰਿ ਜਨ ਰਾਗ ਰਤਨ ਰਸਨਾ ਆਲਾਪ। ” 
- ਬਿਲਾ ੫, ੮੫, ੧:੧ (821) 
“ਭਗਤਿ ਵਛਲ ਭੈ ਭੰਜਨ ਸੁਆਮੀ ਗੁਣਗਾਵਤ ਨਾਨਕ ਆਲਾਪ। ”! (ਉਚਾਰਨ 


- ਬਿਲਾ ੫, ੧੦੬, ੨੨ (825) 


- ਰਾਗ ੧:੧੩ (1429) 


“ਧੰਨੁ ਸੁ ਰਾਗ ਸੁਰੰਗੜੇ ਆਲਾਪਤ ਸਭ ਤਿਖ ਜਾਇ। ? 
- ਰਾਮ ੫. ਵਾਰ ੪ਸ, ੫. ੧੧ (958) 





350 


ਆਲਾਵੰਤੀ --- ਘਰ/ਮੰਦਰ ਵਾਲੇ 
“ਆਲਾਵੰਤੀ ਇਹੁ ਭੂਮੁ ਜੋ ਹੈ ਮੁਝ ਉਪਰਿ ਸਭ ਕੋਪਿਲਾ। ”” 
- ਮਲਾ ਨਾਮ, ੨, ੧੧ (1292) 
ਆਲੀਣਾ ---- ਲੀਣ ਹੋਇਆ, ਸਮਾਇਆ, ਵਰਤ ਰਿਹਾ 
“ਜਨਕ ਰਾਜੁ ਬਰਤਾਇਆ ਸਤਜੁਗੁ ਆਲੀਣਾ । ” 
- ਸਵ ੫. ਕਲ ੩੮੧ (1407) 
-- (ਫਾ. ਆਲੂਦਨ>ਆਯੂਦਾ) ਅਪਵਿਤਰ, ਗੰਦੇ 
“ਨਾਨਕ ਵਿਣੁ ਨਾਵੈ ਆਲੂਦਿਆ ਜਿਤੀ ਹੋਰੁ ਖਿਆਲੁ। ” 
- ਮਾਰੂ ੫, ਵਾਰ ੧੦ਸ, ੫, ੩:੨ (1097) 
1. ਸ੍ਰੇਸ਼ਟ, ਉਚਾ, ਵੇਖੋ “ਆਲਾ?” (3) 
2. ਕੰਧ ਵਿਚ ਰੱਖਣ ਲਈ ਬਣਾਈ ਥਾਂ, ਵੇਖੋ “ਆਲਾ” (2) 
ਉਮਰ, ਆਯੂ 
“ਰੰਡ ਬੈਠੀ ਦੂਜੇ ਭਾਏ ਮਾਇਆ ਮੋਹਿ ਦੁਖੁ ਪਾਏ ਆਵ ਘਟੈ ਤਨੁ ਛੀਜੈ । ” 
- ਵਡ ੩, ਅਲਾ ੨, ੩:੩ (583) 
ਹੋਰ ਰੂਪ: 
ਆਂਵ - 
“ਆਂਵ ਘਟੈ ਨਰੁ ਨਾ ਬੁਝੈ ਨਿਤਿ ਮੂਸਾ ਲਾਜੁ ਟੁਕਾਇ। ” 
- ਸਿਰੀ ੫, ੭੦, ੧:੨ (41) 


“ਨਾਵਹੁ ਭੂਲੀ ਜੇ ਫਿਰਾ ਫਿਰਿ ਫਿਰਿ ਆਵਉ ਜਾਉ। ” 

- ਸਿਰੀ ੧, ਅਸ ੬, ੭:੩ (57) 
“ਆਵਉ ਵੰਝਉ ਡੂੰਮਣੀ ਕਿਤੀ ਮਿਤ ਕਰੇਉ। ` (ਆਉਂਦੀ ਹਾਂ) 

- ਮਾਰੂ ੧, ਅਸ ੯, ੧:੧ (1014) 


ਹੋਰ ਰੂਪ: 
ਆਵਈ - 
“ਸੇਜੈ ਕੰਤੁ ਨ ਆਵਈ ਨਿਤ ਨਿਤ ਹੋਇ ਖੁਆਰੁ । ? 


- ਸਿਰੀ ੩, ੪੬, ੧:੨ (31) 
ਆਵਸਿ - 
“ਕਿਆ ਲੇ ਆਵਸਿ ਕਿਆ ਲੇ ਜਾਵਸਿ ਰਾਮ ਜਪਹੁ ਗੁਣਕਾਰੀ। ” 
- ਭੈਰ ੧, ੫, ੧੨ (1126) 
ਆਵਸੀ - 
“ਮਲਕਲ ਮਉਤ ਜਾਂ ਆਵਸੀ ਸਭ ਦਰਵਾਜੇ ਭੰਨਿ। ” 
- ਸਲੋ ਫਰ, ੧੦੦੩ (1383) 
ਆਵਹ - 
“ਬੰਧਨ ਕਾਟਿ ਲੇਹੁ ਅਪੁਨੇ ਕਰਿ ਕਬਹੁ ਨ ਆਵਹ ਹਾਰਿ। ”? 
੍‌੍ - ਧਨਾ ੫, ੧੮, ੧:੨ (675) 





੬੨੧ 


ਆਵਹਿ - 
“ਇਕਿ ਆਵਹਿ ਇਕ ਜਾਹਿ ਉਠਿ ਰਖੀਅਹਿ ਨਾਵ ਸਲਾਰ । ”” 
- ਸਿਰੀ ੧, ੬, ੩:੧ (16) 


ਆਂਵਹਿ - 
“ਆਂ ਜਾਵਹਿ ਮਰਹਿ ਅਭਾਗੇ । ? 


- ਬਿਲਾ ੩, ਵਾ ੨, ੧:੪ (842) 
ਆਵਹੀ - 
“ਤੂ ਪਾਰਬ੍ਰਹਮ ਪਰਮੇਸਰੁ ਜੋਨਿ ਨ ਆਵਹੀ। ” 

- ਮਾਰੂ ੫. ਵਾਰ ੩:੧ (1095) 
ਆਵਹੂੰਤੀ - 
“ਭਰਮਹਿ ਜੋਨਿ ਅਸੰਖ ਮਰਿ ਜਨਮਹਿ ਆਵਹੂਂਤੈ। ” 

-ਜੈਤ ੫, ਛੰਤ ੩, ੨੧੨ (705) 
ਆਵਹੁ - 
“ਨਾਨਕ ਹੁਕਮੀ ਆਵਹੁ ਜਾਹੁ। ? 

- ਜਪੁ ੧, ੨੦:੧੦ (4) 

ਆਵਰਹੇ - 
“ਗੁਨ ਗੁਪਾਲ ਨ ਜਪਹਿ ਰਸਨਾ ਫਿਰਿ ਕਦਹੁ ਸੇ ਦਿਹ ਆਵਹੇ। ” 

- ਬਿਹਾਂ ੫, ਛੰਤ ੭, ੧:੪ (546) 
ਆਵਹੋ- 
“ਆਆਵਹੋ ਸੰਤ ਜਨਹੁ ਗੁਣ ਗਾਵਹ ਗੋਵਿੰਦ ਕੇਰੇ ਰਾਮ। ? 

- ਸੂਹੀ ੪, ਛੰਤ ੪, ੧:੧ (775) 
ਆਵਣ - 
“ਸਭ ਦੁਨੀਆ ਆਵਣ ਜਾਣੀਆ। ” 
- ਸਿਰੀ ੩, ੩੩, ੩:੩ (26) 
(ਵਧੇਰੇ ਕਰਕੇ “ਆਵਣ ਜਾਵਣ” ਆਦਿ ਹੀ ਆਇਆ ਹੈ ਅਤੇ ਅਰਥ “ਜਨਮ 
ਮਰਨ?” ਅਥਵਾ ਸੰਸਾਰ ਉਤੇ ਆਉਣ ਤੇ ਜਾਣ ਦੇ ਹੀ ਹਨ) 
ਆਵਣਾ - 
“ਮਾਹਾ ਰੁਤੀ ਆਵਣਾ ਵੇਖਹੁ ਕਰਮ ਕਮਾਇ। ” 
- ਬਸੰ ੧, ੧, ੪:੧ (1168) 
ਆਵਣਿ - 
“ਭਾਣੈ ਸਹੁ ਭੀਹਾਵਲਾ ਹਉ ਆਵਣਿ ਜਾਣਿ ਮੁਈਆਸਿ ਜੀਉ। ”” 
- ਸੂਹੀ ੧, ਕੁਚ ੨:੩ (762) 
ਆਵਣਿਆ - 
“ਬਿਖਿਆ ਮਾਤੇ ਕਿਛੁ ਸੂਝੈ ਨਾਹੀ ਫਿਰਿ ਫਿਰਿ ਜੂਨੀ ਆਵਣਿਆ। ” 
- ਮਾਝ ੩, ਅਸ ੩੧, ੧:੩ (128) 
ਆਵਣੁ - 
“ਆਵਣੁ ਜਾਣੁ ਨ ਚੁਕਈ ਮਰਿ ਜਨਮੈ ਹੋਇ ਖੁਆਰੁ । ” 
- ਸਿਰੀ ੧, ੧੨, ੩:੩ (19) 
“ਗੁਰ ਕੈ ਭਾਣੈ ਜੇ ਚਲੈ ਬਹੁੜਿ ਨ ਆਵਣੁ ਹੋਇ।” 





352 


- ਸਾਰ ੪, ਵਾਰ ੨੯ਸ, ੩, ੨੨ (1248) 
ਆਵਣੇ - 
ਨ ਜਾਵਣੇ ਖਰੇ ਡਰਾਵਣੇ ਤੋਟਿ ਨ ਆਵੈ ਫੇਰੀਆ। ”? 
- ਸੂਹੀ ੧, ਛੰਤ ੫, ੭:੪ (767) 
ਆਵਤ - 
“ਆਵਤ ਜਾਤ ਜੋਨੀ ਦੁਖੁ ਖੀਨਾ। ? 
- ਗਉ ੫, ੧੨੪, ੧":੨ (190) 
“ਮਨਿ ਅਨਦੁ ਭਇਆ ਪ੍ਰਭੁ ਆਵਤ ਸੁਣਿਆ। ”” 
- ਆਸਾ ੫, ਛੰਤ ੧੦, ੨੨ (459) 
ਆਵੰਤ - 
“ਆਵੰਤ ਜਾਵੰਤ ਥਕੰਤ ਜੀਆ ਦੁਖ ਸੁਖ ਬਹੁ ਭੋਗਣਹ। ”” 
- ਸਸ ੫, ੪੯:੩ (1358) 


ਆਵਤੁ - 
“ਆਵਤੁ ਕਰਤਾ ਜਾਤੁ ਭੀ ਕਰਤਾ । ” 


- ਗ੍ਰੋਡ ੫, ੧, ੨੨ (862) 
ਆਵਤੇ - 
“ਹਰਿ ਆਵਤੇ ਕੀ ਖਬਰਿ ਗੁਰਿ ਪਾਈ ਮਨਿ ਤਨਿ ਆਨਦੋ ਆਨੰਦ ਭਏ ਹਰਿ 
ਆਵਤੇ ਸੁਨੇ ਮੇਰੇ ਲਾਲ ਹਰਿ ਲਾਲ। ”” 
- ਨਟ ੪, 2, ੨੧੯੧ (977) 
ਆਵਦਾ - 
“ਸਭੁ ਕਿਛੁ ਹੁਕਮੇ ਆਵਦਾ ਸਭੁ ਕਿਛੁ ਹੁਕਮੇ ਜਾਇ। ” 
- ਬਿਹਾ ੪, ਵਾਰ ੨੧ਸ, ੩, ੧੧ (556) 
ਆਵਦੇ - 
ਸਿਖ ਆਵਦੇ ਸਬਦਿ ਲਘਾਵਣਹਾਰੁ । 
- ਗਉਂ ੪, ਵਾਰ ੨੨ਸ, ੪, ੨:੪ (313) 
ਆਵਨ - 
“ਆਵਨ ਜਾਨਾ ਤਿਹ ਮਿਟੈ ਨਾਨਕ ਜਿਹ ਮਨਿ ਸੋਇ। ” 
- ਗਉ ੫. ਬਾਅ ੭ਸ:੨ (251) 
“ਏਕਹਿ ਆਵਨ ਫਿਰਿ ਜੋਨਿ ਨ ਆਇਆ। ”” 
- ਗਉ ੫. ਬਾਅ ੧੩:੭ (252) 
ਆਵਨਿ - 
“ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ। ”” 
- ਤਿਲੰ ੧, ੫, ੨੭੫ (723) 
ਆਵੰਨਿ - 
“ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ। ? 
- ਗਉ ੧, ਸੋਹ ੧, ੪:੨ (12) 
ਆਵਨੀ - 
“ਓਇ ਬਾਹੁੜਿ ਜੋਨਿ ਨ ਆਵਨੀ ਫਿਰਿ ਹੋਹਿ ਨ ਬਿਨਾਸਾ। ”” 
- ਸਾਰਾ ੪, ਵਾਰ ੨੬:੨ (1247) 





ਸੀ 


ਆਵਨੁ - 
“ਸਬਦਿ ਨ ਭੀਜੈ ਸਾਕਤਾ ਦੁਰਮਤਿ ਆਵਨੁ ਜਾਨੁ । ? 
- ਸਿਰੀ ੧, ੧੯, ੧:੧ (21) 
“ਪਾਛੇ ਬਹੁਰਿ ਨ ਆਵਨੁ ਪਾਵਉ। ”” 
- ਧਨਾ ਨਾਮ, ੨, ੬੧ (693) 


“ਨਦਰੀ ਕਿਸੈ ਨ ਆਵਊ ਨਾ ਕਿਛੁ ਪੀਆ ਨ ਖਾਉ।” 
- ਸਿਰੀ ੧, ੨, ੩:੨ (14) 
ਹੋਰ ਰੂਪ: 
ਆਵਈ - 
“ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ । ? 
- ਜਪੁ ੧, ੭:੪ (2) 
ਆਵਸਿ - 
“ਬਿਨੁ ਹਰਿ ਅਵਰੁ ਨ ਆਵਸਿ ਕਾਮਾ ਝੂਠਾ ਮੋਹੁ ਮਿਥਿਆ ਪਸਾਰੇ। ” 
- ਆਸਾ ੫, ੬੭, ੧:੪ (387) 
ਆਵਸੀ - 
“ਨਾਨਕ ਅਜੁਕਲਿ ਆਵਸੀ ਗਾਫਲ ਫਾਹੀ ਪੇਰੁ। ? 
- ਗੂਜ ੫, ਵਾਰ ੩ਸ, ੫, ੧:੨ (518) 


ਆਵਸੁ- 
“ਕਉਤਕ ਕੋਡ ਤਮਾਸਿਆ ਚਿਤਿ ਨ ਆਵਸੁ ਨਾਉ। ?” 
- ਜੈਤ ੫, ਵਾਰ ੯ਸ, ੫, ੨:੧ (707) 


ਆਵਹਿ - 
“ਦੁਨੀਆ ਕੀਆ ਵਡਿਆਈਆ ਕਵਨੈ ਆਵਹਿ ਕਾਮਿ। ? 
- ਸਿਰੀ ੫, ੭੮, ੨੯੧ (45) 
ਆਵਹੀ - 
“ਮੈ ਕੀ ਨਦਰਿ ਨ ਆਵਹੀ ਵਸਹਿ ਹਭੀਆ ਨਾਲਿ। ” 
- ਵਡ ੧, ੧, ੩:੧ (557) 
ਆਵਗਿ - 
ਜਾ ਆਗਿਆ ਪਾਰਬੁਹਮ ਕੀ ਉਠਿ ਜਾਸੀ ਮੁਹਤ ਚਸਾਹਾ। ”” 
- ਆਸਾ ੫, ੧੨੩, ੩੦੨ (402) 
ਆਵਣਿਆ - 
“ਪੂਰਨ ਪੂਰਿ ਰਹਿਆ ਸਭ ਆਪੇ ਗੁਰਮਤਿ ਨਦਰੀ ਆਵਣਿਆ। ” 
- ਮਾਝ ੩, ਅਸ ੧੭, ੭:੩ (119) 
ਆਵਤ - 
“ਸਗਲ ਸਰੀਰ ਆਵਤ ਸਭ ਕਾਮ। ”” 
- ਗਉ ੫, ੧੨੪, ੩:੧ (190) 
““ਦੀਸਿ ਆਵਤ ਹੈ ਬਹੁਤੁ ਭੀਹਾਲਾ । ”” 
- ਆਸਾ ੫. ੫੪, ੩੧ (384) 
ਆਵਦਾ - 





354 


“ਨਦਰੀ ਆਵਦਾ ਨਾਲਿ ਨ ਚਲਈ ਵੇਖਹੁ ਕੋ ਵਿਉਪਾਇ। ” 

- ਸਿਰੀ ੪, ਵਾਰ ਪਸ, ੩, ੨:੧ (84) 
ਆਵਨਿ - 
“ਹੋਰਿ ਕੇਤੇ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਵੀਚਾਰੇ । ? 

- ਜਪੁ ੧, ੨੭:੧੬ (6) 

ਆਵਨੀ - 
“ਖੋਟੇ ਨਦਰਿ ਨ ਆਵਨੀ ਲੇ ਅਗਨਿ ਜਲਾਈਐ। ” 

- ਆਸਾ ੧, ਅਸ ੨੦, ੫:੨ (421) 
ਆਵਨੀ - 
“ਨਾਨਕ ਬਿਨੁ ਸਤਿਗੁਰ ਵਸਿ ਨ ਆਵਨੀ ਨਾਮਿ ਹਉਮੈ ਮਾਰੀ। ” 

- ਆਸਾ ੩, ਅਸ ੨੭, ੮:੨ (425) 


1. ਸਹਾਇਕ ਕਿਰਿਆ, ਆਵੇ, ਵੇਖੋ “ਆਵਊ 
2. ਆਉਣ ਦੀ ਕਿਰਿਆ, ਵੇਖੋ “ਆਵਉ” 
3. ਪੈਣਾ, (ਨੀਂਦ ਦਾ) ਆਉਣਾ 
“ਬਿਨੁ ਗੁਰ ਨੀਦ ਨ ਆਵਈ ਦੁਖੀ ਰੈਣਿ ਵਿਹਾਇ। ”” 

- ਸਿਰੀ ੩, ੪੭, ੨੨ (31) 
“ਵਿਣੁ ਸਤਿਗੁਰ ਪਰਤੀਤਿ ਨ ਆਵਈ ਨਾਮਿ ਨ ਲਾਗੋ ਭਾਉ। ”? 

- ਸਿਰੀ ੩, ੧੯, ੨:੧ (65) 
“ਓਹ ਵੇਲਾ ਹਥਿ ਨ ਆਵਈ ਫਿਰਿ ਸਤਿਗੁਰ ਲਗਹਿ ਪਾਇ। ”” 

- ਗਉ ੧, ਵਾਰ ੨੬ਸ, ੩, ੧:੩ (314) 


ਹੋਰ ਰੂਪ: 
ਆਵਸਿ - 
“ਚੀਤਿ ਨ ਆਵਸਿ ਦੂਜੀ ਬਾਤਾ ਸਿਰ ਊਪਰਿ ਰਖਵਾਰਾ। ”” 
- ਰਾਮ ੫, ੫, ੨੧ (884) 


ਆਵਹਿ - 
“ਆਨ ਸੁਖਾ ਨਹੀ ਆਵਹਿ ਚੀਤਿ। ”” 
- ਗਉਂ ੫, ੧੫੧, ੩:੨ (196) 
ਆਵਹੀ - 
““ਮਨਿਮੁਖਿ ਵਸਹਿ ਤਿਸੁ ਜਿਸੁ ਤੂੰ ਚਿਤਿ ਨ ਆਵਹੀ। ” 
- ਮਾਝ ੧, ਵਾਰ ੨੧ਸ, ੧, ੧੨ (147) 
ਆਵਟਣੁ ---- ਉਬਾਲਾ, ਸੇਕ (ਸ਼ਬਦਾਰਥ) ਹੰਲਾਲ (ਮਹਾਨਕੋਸ਼) 
“ਆਵਟਣੁ ਆਪੇ ਖਵੈ ਦੁਧ ਕਉ ਖਪਣਿ ਨ ਦੇਇ।” 
- ਸਿਰੀ ੧, ਅਸ ੧੧, ੪:੨ (60) 
ਤਪਾਏ ਜਾਂਦੇ ਹਨ (ਸ਼ਬਦਾਰਥ) ਕੁੱਟਣਾ, ਤਾੜਨਾ 
“ਜਹ ਆਵਟੇ ਬਹੁਤ ਘਨ ਸਾਥ। ” 
- ਆਸਾ ੫, ੯੧, ੩੯੧ (393) 


(ਸੰ.) ਜਿਸ ਨਾਲ ਯੁੱਧ ਕਰੀਏ, ਸ਼ੁਸ਼ਤਰ, ਹਥਿਆਰ 





ਸੀ 


“ਕੋਇ ਆਵਧ ਤਿਸੁ ਬੇਧਤ ਨਾਹਿ। ” 
- ਸ਼ੂਹੀ ੫, ੨੫, ੨੨ (742) 
ਹੋਰ ਰੂਪ: 


ਆਵਧਹ - 
“ਮ੍ਰਿਗੀ ਪੇਖੰਤ ਬਧਿਕ ਪ੍ਰਹਾਰੇਣ ਲਖ੍ੁ ਆਵਧਹ। ”” 


- ਸਸ ੫, ੬:੧ (1354) 


1. ਸਹਾਇਕ ਕਿਰਿਆ, ਵੇਖੋ “ਆਵਊ” 
2. ਆਉਂਦੇ, ਜਾਚ ਹੋਣੀ 
“ਸੇ ਗੁਣ ਮੁਝੈ ਨ ਆਵਨੀ ਕੈ ਜੀ ਦੋਸੁ ਧਰੇਹ। ? 
- ਤਿਲ ੧, ਅਸ ੧, ੪:੨ (725) 
3. ਆਉਣ ਦੀ ਕ੍ਰਿਆ, ਵੇਖੋ “ਆਵਉ” 


(ਸੰ.) ਘੁੰਮਣਘੇਰ, ਪਾਣੀ ਦਾ ਚੱਕਰ 
“ਤੀਨਿ ਆਵਰਤ ਕੀ ਚੂਕੀ ਘੇਰ। ” 
- ਰਾਮ ੫, ੫੧, ੧:੩ (899) 


ਆਵਰਦਾ --- ਆਯੂ, ਉਮਰ 
“ਸਾਕਤ ਕੀ ਆਵਰਦਾ ਜਾਇ ਬ੍ਰਿਥਾਰੀ। ” 
- ਧਨਾ ੫, ੪੨, ੧":੧ (681) 


ਪਰੇਸ਼ਾਨ 
“ਹਉ ਫਿਰਉ ਦਿਵਾਨੀ ਆਵਲ ਬਾਵਲ ਤਿਸੁ ਕਾਰਣਿ ਹਰਿ ਢੋਲੀਐ। ” 
- ਦੇਵ ੪, ੩, ੧:੧ (527) 


1. ਆਉਂਦੇ ਹਨ, ਹੁੰਦੇ ਹਨ 
“ਜਹਾ ਬੋਲ ਤਹ ਅਛਰ ਆਵਾ। ” 
- ਗਉ ਕਬ, ਬਾਅ ੨:੧ (340) 
2. ਆਉਣ ਦੀ ਕਿਰਿਆ 
“ਖਾ ਇਹੈ ਖੋੜਿ ਮਨ ਆਵਾ। ” (ਐਸੇ ਟਿਕਾਣੇ ਤੇ ਮਨ ਆ ਗਿਆ ਹੈ) 
- ਗਉਂ ਕਬ, ਬਾਅ ੮:੧ (340) 
“ਅਰਧਹ ਛਾਡਿ ਉਰਧ ਜਉ ਆਵਾ।” 
- ਗਉਂ ਕਬ, ਬਾਅ ੨੫:੨ (341) 
“ਆਸ ਪਿਆਸੀ ਸੇਜੈ ਆਵਾ। ”” 
- ਆਸਾ ੧, ੨੬, ੨੧ (357) 


- ਗਉ ਕਬ, ਬਾਅ ੩੦:੨ (342) 


- ਗ੍ਰੋਡ ੫, ੨, ੧੧ (862) 





356 


ਆਵਾਗਉਣੁ -- 1. (ਸੰ.) ਆਉਣ ਜਾਣ ਦੀ ਕਿਰਿਆ, ਜਨਮ ਮਰਨ 


- ਸੂਹੀ ੧, ੪, ੩੨ (729) 


- ਗਉ ੫. ਥਿਤੀ ੧੫:੫ (300) 


“ਆਵਾਗਵਨੁ ਮਿਟੈ ਪ੍ਰਭ ਸੇਵੇ । ? 


- ਗਉ ੫. ਸੁਖ ੧੯, ੪:੩ (288) 
2. ਸੰਸਾਰ, ਜਨਮ ਮਰਨ ਵਿਚ ਪਈ ਸ੍ਰਿਸ਼ਟੀ (ਭਵ) 
“ਚਉਦਹ ਰਤਨ ਨਿਕਾਲਿਅਨੁ ਕਰਿ ਆਵਾਗਉਣ ਚਿਲਕਿਓਨੁ । ”” 
- ਰਾਮ ਸਬ, ਵਾਰ ੪:੪ (967) 


- ਵਡ ੧, ਅਲ ੩. ੩:੧ (580) 


1. ਸਹਾਇਕ ਕਿਰਿਆ, ਆਉਦੀ 
“ਮਿਰਤੁ ਨ ਆਵੀ ਚਿਤਿ ਤਿਸੁ ਅਹਿਨਿਸ ਭੋਗੈ ਭੋਗੁ । ? 
- ਸਿਰੀ ੫, ਅਸ ੨੬, ੮:੨ (71) 
“ਮਨਮੁਖਾ ਨੋ ਪਰਤੀਤਿ ਨ ਆਵੀ ਅੰਤਰਿ ਲੋਭ ਸੁਆਉ। ”” 
- ਸੋਰ ੩, ਅਸ ੧, ੩੧ (637) 
2. ਮਿੱਟੀ ਦੇ ਭਾਂਡੇ ਪਕਾਣ ਦੀ ਭੱਠੀ 
“ਪੜਿ ਭਾਂਡੇ ਜਿਨਿ ਆਵੀ ਸਾਜੀ ਚਾੜਣ ਵਾਹੈ ਤਈ ਕੀਆ। ”” 
- ਆਸਾ ੧, ਪਟੀ ੭:੨ (431) 
ਆਈਦਾ, ਪਵੀਦਾ 
“ਭੈ ਭਰਮ ਨਾਠੇ ਛੁਟੀ ਗਾਠੇ ਜਮ ਪੰਥਿ ਮੂਲਿ ਨ ਆਵੀਐ। ” 
- ਧਨਾ ੫, ਛੰਤ ੧, ੧:੫ (691) 
1. ਆਉਦੀ 
“ਕਥਨਾ ਕਥੀ ਨ ਆਵੈ ਤੋਟਿ। ? 
- ਜਪੁ ੧, ੩੯ (2) 
“ਓਹੁ ਵੇਖੇ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ। ? 
- ਜਪੁ ੧, ੩੦੪ (7) 
ਹੋਰ ਰੂਪ: 
ਆਂਵੈ' - (ਆਏ) 
“ਸਗਲ ਸੂਖ ਜਾਂ ਤੂੰ ਚਿਤਿ ਆਂਵੈ'। ” 
- ਆਸਾ ੫, ੫੯, ੧੧ (385) 





ਵਿ 


2. ਆਉਣ ਦੀ ਕਿਰਿਆ 
“ਉਡੇ ਉਡਿ ਆਵੈ ਸੈ ਕੋਸਾ ਤਿਸੁ ਪਾਛੇ ਬਚਰੇ ਛਰਿਆ। ” 
ਜਾ - ਗਉ ੫. ਸੋਦ ੫, ੩:੧ (10) 
“ਸੋ ਨਰੁ ਜੰਮੈ ਨਾ ਮਰੈ ਨਾ ਆਵੈ ਨਾ ਜਾਇ। ”? 
- ਸਿਰੀ ੧, ੧੪, ੪੯੨ (19) 
(ਸੰ.) ਬਗਲੇ ਵਰਗਾ ਇਕ ਪੰਛੀ: ਇਕ ਪ੍ਰਕਾਰ ਦੀ ਮੱਛੀ 
“ਤੂ ਕੈਸੇ ਆੜਿ ਫਾਥੀ ਜਾਲਿ। ” 
- ਮਲਾ ੧, ੫, ੧੧ (1275) 


“ਐ ਜੀ ਜਪੁ ਤਪੁ ਸੰਜਮੁ ਸਚੁ ਅਧਾਰ। ”? 
-ਗੂਜੀ ੧, ਅਸ ੨, ੧":੧ (503) 
(“ਐ ਜੀ” ਇਕਠਾ ਹੀ ਆਇਆ ਹੈ। ਕੇਵਲ ਇਕ ਥਾਂ “ਐ ਜੀਉ( (405) ਹੈ। 


1. ਅਜਿਹਾ, ਇਸ ਤਰ੍ਹਾਂ (ਪ੍ਰਕਾਰ) ਦਾ, ਇਹੋ ਜਿਹਾ 
“ਐਸਾ ਨਾਮੁ ਨਿਰਜਨੁ ਹੋਇ। ” 
- ਜਪੁ ੧, ੧੨੧੫ (3) 
“ਐਸਾ ਸਤਗੁਰੁ ਲੋੜਿ ਲਹੁ ਜਿਦੂ ਪਾਈਐ ਸਚੁ ਸੋਇ। ” 
- ਸਿਰੀ ੩, ੪੪, ੩੯੨ (30) 


ਹੋਰ ਰੂਪ: 


ਐਸੀ - 
“ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਜਲ ਕਮਲੇਹਿ। ” (ਅਜਿਹੀ ਇਸ 
ਪ੍ਰਕਾਰ ਦੀ) 
- ਸਿਰੀ ੧, ਅਸ ੧੧, ੧:੧ (59) 
ਐਸੇ - 
“ਮਨਮੁਖ ਅੰਧੁ ਐਸੇ ਕਰਮ ਕਮਾਏ। ” (ਇਸ ਪ੍ਰਕਾਰ ਦੇ, ਅਜਿਹੇ) 
- ਮਾਝ ੩, ਅਸ ੩੦, ੭:੨ (127) 
ਐਸੈ - 
“ਐਸੈ ਰੰਗਿ ਰਾਤੀ ਸਹਜ ਕੀ ਮਾਤੀ ਅਹਿਨਿਸਿ ਭਾਇ ਸਮਾਣੀ। ”? 
- ਤਿਲੰ ੧, ੪, ੪:੪ (722) 
ਐਸੋ - 
“ਐਸੋ ਪਰਚਉ ਪਾਇਓ। ”! (ਇਹੋ ਜਿਹਾ) 
- ਗਉ ੫, ੧੨੩, ੧”:੧ (205) 
2. ਇਸ ਤਰ੍ਹਾਂ, ਇਸ ਪ੍ਰਕਾਰ 
“ਐਸਾ ਤੈਂ ਜਗੁ ਭਰਮਿ ਲਾਇਆ। ”” 
- ਸਿਰੀ ਕਬ, ੧; ੧੯੧੧ (92) 
ਹੋਰ ਰੂਪ: 
ਐਸੀ - 
“ਕਹਤ ਕਬੀਰੁ ਸੁਨਹੁ ਰੇ ਸੰਤਹੁ ਅਬ ਐਸੀ ਬਨਿ ਆਈ। ” 





358 


- ਗਉਂ ਕਬ, ੪੯, ੩:੧ (333) 
ਐਸੇ - 
“ਐਸੇ ਗਿਆਨ ਪ੍ਰਗਟਿਆ ਪੁਰਖੋਤਮ ਕਹੁ ਕਬੀਰ ਰੰਗਿ ਰਾਤਾ। ”” 
- ਸਿਰੀ ਕਬ, ੩, ੪:੧ (92) 


“ਐਸੇ ਗੜ ਮਹਿ ਐਠਿ ਹਠੀਲੋ ਫੂਲਿ ਫੂਲਿ ਕਿਆ ਪਾਵਤ ਹੇ। ” 
- ਬਿਲਾ ੫, ੮੮, ੨:੨ (821) 


“ਇਹੁ ਜਗੁ ਹੈ ਸੰਪਤਿ ਸੁਪਨੇ ਕੀ ਦੇਖਿ ਕਹਾ ਐਡਾਨੋ । ”” 
- ਬਸੰ ੯, ੧, ੧:੧ (1186) 


“ਮਨ ਦਸ ਨਾਜੁ ਟਕਾ ਚਾਰਿ ਗਾਂਠੀ ਐਂਡੋ ਟੇਢੋ ਜਾਤੁ । 
- ਸਾਰ ਕਬ, ੧, ੧":੨ (1251) 


“ਜਾ ਰਹਣਾ ਨਾਹੀ ਐਤੁ ਜਗਿ ਤਾ ਕਾਇਤੁ ਗਾਰਬਿ ਹੰਢੀਐ। ”” 
- ਆਸਾ ੧, ਵਾਰ ੧੯੩ (473) 


ਇਥੇ, ਇਸ ਥਾਂ, ਇਸ ਲੋਕ (ਜਨਮ) ਵਿਚ 
“ਐਥੇ ਨਾਵਹੁ ਭੁਲਿਆ ਫਿਰਿ ਹਥੁ ਕਿਥਾਊਉ ਨ ਪਾਇ। ” 


- ਮਾਰੂ ੩, ੨, ੨੧ (994) 


- ਸਿਰੀ ੧, ੧੯, ੪:੧ (21) 
“ਤਿਨ ਐਥੈ ਉਥੈ ਮੁਖ ਉਜਲੇ ਹਰਿ ਦਰਗਹ ਪੈਧੇ ਜਾਹੀ। ” (ਇਸ ਲੋਕ ਵਿਚ) 
- ਸਿਰੀ ੪, ਵਾਰ ੧੪:੫ (89) 
“ਕਹਾ ਸੁ ਆਰਸੀਆ ਮੁਹ ਬੰਕੇ ਐਥੈ ਦਿਸਹਿ ਨਾਹੀ। ” (ਇਸ ਥਾਂ ਤੇ) 
- ਆਸਾ ੧, ਅਸ ੧੨, ੧:੩ (417) 
(ਅ. ਐਬ) ਭੈੜੀ ਵਾਦੀ, ਅੰਗੁਣ 
“ਐਬ ਤਨਿ ਚਿਕੜੋ ਇਹੁ ਮਨੁ ਮੀਡਕੋ ਕਮਲ ਕੀ ਸਾਰ ਨਹੀ ਮੂਲਿ ਪਾਈ। ” 
- ਸਿਰੀ ੧, ੨੭, ੨੧੧ (24) 


“ਓਛੇ ਤਪ ਕਰਿ ਬਾਹੁਰਿ ਐਬੋ । ” 
- ਧਨਾ ਕਬ, ੪, ੧:੨ (692) 


“ਕੁਦਰਤਿ ਅਹਿ ਵੇਖਾਲੀਅਨੁ ਜਿਣਿ ਐਵਡ ਪਿਡ ਠਿਣਕਿਓਨੁ । ” 
ਰਾਮ ਸਬ, ਵਾਰ ੪:੫ (967) 





ਇਕਿ, 


ਦਏ 


“ਜਮ ਜੰਦਾਰੁ ਨ ਲਗਈ ਇਉ ਭਉਜਲੁ ਤਰੈ ਤਰਾਸਿ। ” 
- ਸਿਰੀ ੧, ੨੧, ੨:੩ (22) 


“ਇਆ ਜੁਗ ਜਿਤੁ ਜਿਤੁ ਆਪਹਿ ਲਾਇਓ। ”” 
- ਗਉਂ ੫, ਬਾਅ ੮:੩ (251) 
“ਇਆ ਮਾਇਆ ਮਹਿ ਜਨਮਹਿ ਮਰਨਾ। ” (ਇਸ) 
- ਗਉਂ ੫. ਬਾਅ ੧੧:੩ (252) 
“ਇਆ ਰਸ ਮਹਿ ਮਗਨੁ ਹੋਤ ਕਿਰਪਾ ਤੇ ਮਹਾ ਬਿਖਿਆ ਤੇ ਤੋਰਿ। ” 
- ਜੈਤ ੫, ੯, ੧੨ (701) 


ਇਆਣਾ ---- (1) ਗਿਆਨ - ਵਿਹੂਣਾ, ਬੇਸਮਝ, (ਅਖਰੀ ਅਰਥ ਹੁਣੇ ਹੁਣੇ ਆਇਆ) 
- ਧਨਾ ੧, ੭, ੧੧੨ (662) 


- ਮਾਰੂ ੩, ਸੋਲ ੮, ੮:੨ (1051) 


ਇਆਣਿਆ - 
“ਏ ਮਨ ਮੇਰਿਆ ਤੂ ਸਮਝੁ ਅਚੇਤ ਇਆਣਿਆ ਰਾਮ। ” 
- ਤੁਖਾਂ ੧, ਛੰਤ ੬, ੧:੧ (1112) 


ਇਆਣੀ - 
“ਮੁੰਧ ਇਆਣੀ ਭੋਲੀ ਨਿਗੁਣੀਆ ਜੀਉ ਪਿਰੁ ਅਗਮ ਅਪਾਰਾ। ” 
- ਗਉ ੩, ਛੰਤ ੩, ੪:੧ (245) 
“ਜਾ ਤੁਧੁ ਭਾਵੈ ਤਾ ਗੁਰਮੁਖਿ ਬੂਝੈ ਹੋਰ ਮਨਮੁਖਿ ਫਿਰੈ ਇਆਣੀ। ” 
- ਆਸਾ ੩, ਅਸ ੨੩, ੫੧੨ (423) 
ਇਆਣੇ - 
“ਜਿਨ ਹਰਿ ਹਰਿ ਨਾਮੁ ਨ ਚੇਤਿਓ ਮੇਰੀ ਜਿੰਦੁੜੀਏ ਤੇ ਮਨਮੁਖ ਮੂੜ ਇਆਣੇ 
ਰਾਮ। ” 
- ਬਿਹਾ ੪, ਛੰਤ ੫, ੧:੧ (540) 
ਇਆਨ- 
“ਹਮ ਬਾਰਿਕ ਮੁਗਧ ਇਆਨ ਪਿਤਾ ਸਮਝਾਵਹਿਗੇ। ” 
- ਕਲਿ ੪, ੬, ੧੧ (1321) 
ਇਆਨਾਂ - 
““ਸਸਾ ਸਿਆਨਪ ਛਾਡੁ ਇਆਨਾ। ”” 
- ਗਉ ੫. ਬਾਅ ੫੦:੧ (260) 
ਇਆਨਿਆ - 





360 


“ਨਿਰਗੁਨੀਆਰ ਇਆਨਿਆ ਸੋ ਪੁਭੁ ਸਦਾ ਸਮਾਲਿ। ”” 
- ਗਉ ੫. ਸੁਖ ੪ਸ:੧ (266) 


ਇਆਨੇ - 
“ਗੁਰ ਕੀ ਮਤਿ ਤੂੰ ਲੇਹਿ ਇਆਨੇ। ” 


- ਗਉਂ ੫. ਸੁਖ ੧੯, ੬:੨ (288) 
ਏਆਨਾ - 
ਵੇਖੋ “ਏਆਣਾ 
(2) ਬਾਲ-ਬੁੱਧ 
“ਕਾਇਆ ਕਮਲੀ ਹੰਸੁ ਇਆਣਾ ਮੇਰੀ ਮੇਰੀ ਕਰਤ ਬਿਹਾਣੀਤਾ। ”” 
- ਗਉ ੧, ੧੫, ੪:੧ (156) 
ਹੋਰ ਰੂਪ: 
ਇਆਣਿਆ - 
“ਹਮ ਕਿਉ ਕਰਿ ਜਪਹ ਇਆਣਿਆ ਹਰਿ ਤੁਮ ਵਡ ਅਗਮ ਅਗਾਹ। ”” 
- ਕਾਨ ੪, ਵਾਰ ੫ਸ, ੪, ੧:੨ (1314) 


ਇਆਣੀ - 
“ਮੁੰਧ ਇਆਣੀ ਪੇਈਅੜੈ ਕਿਉ ਕਰਿ ਹਰਿ ਦਰਸਨੁ ਪਿਖੈ। ”” 
- ਸਿਰੀ ੪, ਛੰਤ ੧, ੧:੧ (78) 
“ਪੇਵਕੜੈ ਧਨ ਖਰੀ ਇਆਣੀ। ” 
- ਆਸਾ ੧, ੨੭, ੧੧੧ (357) 
“ਇਆਣੀ ਬਾਲੀ ਕਿਆ ਕਰੇ ਜਾ ਧਨ ਕੰਤ ਨ ਭਾਵੈ । ? 
- ਤਿਲੰ ੧, ੪, ੨੧ (722) 
ਇਆਣੀਆ - 
“ਭੁਲੀ ਫਿਰੈ ਧਨ ਇਆਣੀਆ ਰੰਡ ਬੈਠੀ ਦੁਜੈ ਭਾਏ । ”” 
੍‌ ੍‌੍ - ਵਡ ੩, ਅਲਾ ੨, ੩:੨ (583) 
ਇਆਣੇ - 
“ਮਨਮੁਖਿ ਗਰਬਿ ਨ ਪਾਇਓ ਅਗਿਆਨ ਇਆਣੇ। ”” 
- ਗਉਂ ੩, ੩੭, ੩:੧ (163) 
“ਮੇਰੇ ਰਾਮ ਹਮ ਬਾਰਿਕ ਹਰਿ ਪਰ੍ਭ ਕੇ ਹੈ ਇਆਣੇ । ” 
- ਗਉ ੪, ੫੧, ੧":੧ (168) 
ਇਆਨਾ - 
“ਮਾ ਮਾਗਨਹਾਰ ਇਆਨਾ। ” 
- ਗਉ ੫. ਬਾਅ ੪੧:੧ (258) 
ਇਆਨੇ - 
“ਅਚੇਤ ਇਆਨੇ ਬਾਰਿਕ ਨਾਨਕ ਹਮ ਤੁਮ ਰਾਖਹੁ ਧਾਰਿ ਕਰੀ। ” 
- ਗੂਜ ੫, ੧੮, ੨੨ (499) 


1. ਬਾਲਕ 
“ਨਾਲਿ ਇਆਣੇ ਦੋਸਤੀ ਕਦੇ ਨ ਆਵੈ ਰਾਸਿ। ? 

- ਆਸਾ ੧, ਵਾਰ ੨੨ਸ, ੨. ੩੧ (474) 
2. ਬਾਲ ਬੁੱਧ, ਵੇਖੋ “ਇਆਣਾ” (2) 





361 


3. ਬੇਸਮਝ, ਗਿਆਨ-ਹੀਣ, ਵੇਖੋ “ਇਆਣਾ” (1) 


ਇਆਨਥ --- ਬੇਸਮਝੀ, ਵੇਖੋ “ਇਆਣਾ” (1) 
“ਰੇ ਨਰ ਐਸੀ ਕਰਹਿ ਇਆਨਥ। ” 
- ਮਾਰੂ ੫, ੧੦, ੧":੧ (1001) 
ਇਆਨਪ --- ਬੇਸਮਝੀ, ਮੂਰਖਤਾ 
“ਸੁਖਦਾਈ ਪੂਰਨ ਪ੍ਰਭੂ ਕਰਤਾ ਮੇਰੀ ਬਹੁਤੁ ਇਆਨਪ ਜਰਤ। ”” 
- ਦੇਵ ੫, ੩, ੨:੧ (529) 
ਇਆਨੜੀਏ _- ਝਲੀਏ, ਬੇਸਮਝੇ, ਕਮਲੀਏ 
“ਇਆਨੜੀਏ ਮਾਨੜਾ ਕਾਇ ਕਰੇਹਿ। ? 
- ਤਿਲੰ ੧, ੪, ੧:੧ (722) 
(ਸੰ.) ਇਹ, ਕਾਲ ਸਥਾਨ ਦਿਸ਼ਾ ਵਿਅਕਤੀ ਵਸਤੂ ਦਾ ਸੰਕੇਤਕ ਸ਼ਬਦ 
“ਇਸ ਕਾ ਰੰਗੁ ਦਿਨ ਥੋੜਿਆ ਛੋਛਾ ਇਸ ਦਾ ਮੁਲੁ। ? 
- ਸਿਰੀ ੪, ਵਾਰ ੮ਸ, ੩, ੨੨ (85) 
ਹੋਰ ਰੂਪ: 
ਇਸੁ- 
“ਜਿਉ ਸਾਹਿਬੁ ਰਾਖੇ ਤਿਉ ਰਹੈ ਇਸੁ ਲੋਭੀ ਕਾ ਜੀਉ ਟਲ ਪਲੈ। ” 
- ਸਿਰੀ ੧, ੩੩, ੧੨ (25) 
ਇਸਕ - (ਅ) ਪਿਆਰ, ਪ੍ਰੇਮ, ਨੇਹੁੰ 
“ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ । ” 
- ਆਸਾ ਫਰ, ੧, ੧":੧ (488) 
(ਸੰ.) ਪਿਆਰਾ, ਪਿਆਰੇ 
“ਇਸਟ ਮੀਤ ਆਪ ਬਾਪੁ ਨ ਮਾਈ। ” 
- ਗਉਂ ੫, ੧੦੬, ੨੨ (187) 


ਹੋਰ ਰੂਪ: 
ਇਸਟੁ - (ਪਿਆਰਾ) 
“ਨਾਮੁ ਇਸਟੁ ਮੀਤ ਸੁਤ ਕਰਤਾ ਮਨ ਸੰਗਿ ਤੁਹਾਰੈ ਚਾਲੈ। ”” 
- ਗਉਂ ੫, ੧੫੩”, ੩:੧ (213) 


(1) ਧਰਮ 
“ਮਨ ਕਾ ਇਸਟੁ ਗੁਰ ਸੰਗਿ ਧਿਆਨੁ। ”? 
- ਗੋਂਡ ੫, ੪, ੧੨ (863) 


(2) ਪਿਆਰਾ, ਵੇਖੋ “ਇਸਟ? 


(ਸੰ.) ਪੂਜਨੀਕ, ਹਸਤੀ, ਗੁਰੂ 
“ਨਚ ਮਿਤ੍ਰ ਨਚ ਇਸਟੰ ਨਚ ਬਾਧਵ ਨਚ ਮਾਤ ਪਿਤਾ ਤਵ ਲਜਯਾ। ”” 
- ਸਸ ੫, ੪੮੩ (1358) 


-<- (ਸੰ.) ਨਾਰੀ 





362 


“ਇਸਤਰੀ ਪੁਰਖ ਹੋਇ ਕੈ ਕਿਆ ਓਇ ਕਰਮ ਕਮਾਹੀ। ”? 
- ਗਉਂ ੩, ੩੫, ੩:੧ (162) 
ਹੋਰ ਰੂਪ: 
ਇਸਤਰੀਆ - 
“ਜੇ ਲਖ ਇਸਤਰੀਆ ਭੋਗ ਕਰਹਿ ਨਵ ਖੰਡ ਰਾਜੁ ਕਮਾਹਿ। ? 
- ਸਿਰੀ ੩, ੩੫, ੩:੧ (26) 


ਇਸਤ੍ਰੀ - 
“ਐਸੀ ਇਸਤ੍ਰੀ ਇਕ ਰਾਮਿ ਉਪਾਈ। ” 


- ਆਸਾ ੫, ੯੬, ੧":੧ (394) 
“ਇਸਤ੍ਰੀ ਰੂਪ ਚੇਰੀ ਕੀ ਨਿਆਈ ਸੋਭ ਨਹੀ ਬਿਨੁ ਭਰਤਾਰੇ । ” 
- ਮਲਾ ੫, ੭, ੧੦੨ (1268) 
(2) ਪਤਨੀ 
“ਇਸਤਰੀ ਪੁਰਖੈ ਬਹੁ ਪ੍ਰੀਤਿ ਮਿਲਿ ਮੋਹੁ ਵਧਾਇਆ। ”? 
- ਸਾਰ ੪, ਵਾਰ ੩੨੪੧ (1249) 
ਹੋਰ ਰੂਪ: 
ਇਸਤਰੀਆਂ - 
“ਸੁਰਗੈ ਦੀਆ ਮੋਹਣੀਆ ਇਸਤਰੀਆ ਹੋਵਨਿ ਨਾਨਕ ਸਭੋ ਜਾਉ। ”” 
- ਮਾਝ ੧, ਵਾਰ ੯ਸ, ੧, ੪:੨ (142) 
ਇਸਤ੍ਰੀ - (ਪਤਨੀ) 
“ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ । ? 
- ਗੂਜ ਤ੍ਰਿਲੋ ੨, ੨੧ (526) 
“ਇਸਤ੍ਰੀ ਤਜਿ ਕਰਿ ਕਾਮਿ ਵਿਆਪਿਆ ਚਿਤੁ ਲਾਇਆ ਪਰ ਨਾਰੀ। ” 
- ਮਾਰੂ ੧, ਅਸ ੭, ੬:੨ (1013) 


(ਸੰ.) ਨਹਾਉਣਾ, ਪਾਣੀ ਵਿਚ ਡੁਬਕੀ ਲਾਣੀ 
“ਕੋਟਿ ਮਜਨ ਕੀਨੋ ਇਸਨਾਨ। ”” 
- ਗਉਂ ੫, ੧੧੧", ੧੧੧ (202) 
ਹੋਰ ਰੂਪ: 
ਇਸਨਾਨ - 
“ਕੋਟਿ ਦਾਨ ਇਸਨਾਨੰ ਅਨਿਕ ਸੋਧਨ ਪਵਿਤ੍ਤਹ। ”” 
- ਜੈਤ ੫, ਵਾਰ ਪਸ, ੫, ੧੧ (706) 
ਇਸਨਾਨਹੁ - (ਨਹਾਉਣ ਤੋ) 
“ਦਾਨਹੁ ਤੈ ਇਸਨਾਨਹੁ ਵੰਜੇ ਭਸੁ ਪਈ ਸਿਰਿ ਖੁਥੈ । ” 
- ਮਾਰੂ ੧, ਵਾਰ ੨੬ਸ, ੧, ੧:੧੩ (150) 
ਇਸਨਾਨਨ - 
““ਜੁਗਤਨ ਮਹਿ ਤੇਰੀ ਪਰ੍ਭ ਜੁਗਤਾ ਇਸਨਾਨਨ ਮਹਿ ਇਸਨਾਨੀ। ” 
- ਗੂਜ ੫, ਅਸ ੧, ੬:੨ (507) 
ਇਸਨਾਨਾ - 





363 


“ਪੂਜਾ ਤਿਲਕੁ ਤੀਰਥ ਇਸਨਾਨਾ। ”” 
- ਮਾਝ ੫, ੧੨, ੨੨ (98) 
ਇਸਨਾਨਾਂ - 
““ੁਜਾ ਤਿਲਕ ਕਰਤ ਇਸਨਾਨਾਂ । ”” 
ਕੇ - ਗਉ ੫, ੧੦੭, ੨:੧ (201) 
(ਸੰ.) ਨਹਾਉਣ ਵਾਲਾ 
“ਛਿਆਨ ਧਿਆਨ ਤੀਰਥ ਇਸਨਾਨੀ। ”” 
- ਗਉਂ ੫. ਬਾਅ ੧੬:੩ (253) 
“ਪ੍ਰਭ ਕੈ ਸਿਮਰਨਿ ਤੀਰਥ ਇਸਨਾਨੀ। ”? 
- ਗਉ ੫. ਸੁਖ ੧, ੩:੫ (262) 


ਹੋਰ ਰੂਪ: 
ਇਸਨਾਨੁ - 
“ਸੁਣਿਐ ਅਠਸਠਿ ਕਾ ਇਸਨਾਨੁ । ? 


- ਜਪੁ, ੧, ੧੦੦੨ (3) 
ਇਸਨਾਨੇ - 
“ਪ੍ਰਾਗ ਇਸਨਾਨੇ। ” 
- ਗੋਂਡ ਨਾਮ, ੧, ੧:੩ (873) 
ਇਸਨਾਨੈ - 
“ਕਦਿ ਪਾਵਉ ਸਾਧਸੰਗੁ ਹਰਿ ਹਰਿ ਸਦਾ ਆਨੰਦੁ 
ਗਿਆਨ ਅੰਜਨਿ ਮੇਰਾ ਮਨੁ ਇਸਨਾਨੈ। ? 
- ਧਨਾ ੫, ਅਸ ੧, ੪:੨ (687) 
“ਸੰਧਿਆ ਪ੍ਰਾਤ ਇਸਾਨੁ ਕਰਹੀ। 
- ਗਉ ਕਬ, ੫, ੧:੧ (324) 
(ਸੰ.) (1) ਸਮੇ, ਸਥਾਨ, ਸਥਿਤੀ, ਵਿਅਕਤੀ, ਵਸਤੂ ਸੰਕੇਤਕ ਸ਼ਬਦ 
“ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ” 
- ਆਸਾਂ ੫, ਸੋਪੁ ੪, ੧੨ (12) 
ਇਹ - 
“ਇਹ ਸੰਸਾਰ ਤੇ ਤਬ ਹੀ ਛੂਟਉ ਜਉ ਮਾਇਆ ਨਹ ਲਪਟਾਵਉ। ”” 
- ਧਨਾ ਨਾਮ, ੨, ੩੯੧ (693) 


- ਸੋਰ ੫, ੨੮, ੧":੧ (616) 


“'ਬਿਸਰੁ ਨਾਹੀ ਕਬਹੂ ਹੀਏ ਤੇ ਇਹਿ ਬਿਧਿ ਮਨ ਮਹਿ ਪਾਵਹੁ । ” 
- ਸੋਰ ੫, ੩੧, ੨:੧ (617) 
ਇਹੀ - 





364 


“ਇਹੀ ਅਚਾਰ ਇਹੀ ਬਿਉਹਾਰਾ ਆਗਿਆ ਮਾਨਿ ਭਗਤਿ ਹੋਇ ਤੁਮ੍ਾਰੀ। ” 
- ਆਸਾ ੫. ੨੮, ੩੧ (377) 


- ਆਸਾ ੧, ੯, ੪੩ (351) 


“ਸਗਲ ਸੰਸਾਰੁ ਇਹੈ ਬਿਧਿ ਬਿਆਪਿਓ ਸੋ ਉਬਰਿਓ ਜਿਸੁ ਗੁਰੁ ਪੂਰਾ। ” 
- ਆਸਾ ੫. ੧੨੭, ੪੯੧ (403) 
ਏਹੋ - 
“ਆਪੇ ਸਾਹੁ ਆਪੇ ਵਣਜਾਰਾ ਸਾਚੇ ਏਹੋ ਭਾਇਦਾ। ” 
- ਮਾਰੂ ੧, ਸੋਲ ੧੫, ੧੨:੩ (1036) 
ਏਹ - 
“ਵੇਖੋ “ਏਹ? 
(ਸੰ. ? ਫਾ.:) (1) ਗਿਣਤੀ ਵਿਚ ਪਹਿਲਾਂ 
“ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ। ” (ਭਾਵ ਕੋਈ ਵੀ) 
- ਜਪੁ ੧੯੪ (1) 
“ਗੁਰਾ ਇਕ ਦੇਹਿ ਬੁਝਾਈ । ”” 
- ਜਪੁ ੫:੧੦ (2) 
ਹੋਰ ਰੂਪ: 
ਇਕਿ - 
“ਇਕ ਦੂ ਇਕਿ ਚੜੰਦੀਆ ਕਉਣੁ ਜਾਣੈ ਮੇਰਾ ਨਾਉ ਜੀਉ। ” 
- ਸੂਹੀ ੧, ਕੁਚ ੧:੨ (762) 


ਇਕੁ - 
“ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨਾ ਜਾਈ। ”? 


- ਜਪੁ ੧, ੫:੧੦ (2) 
ਇਕੇ - 
“ਸੋ ਸਤਿਗੁਰੁ ਜਿ ਸਚੁ ਧਿਆਇਦਾ ਸਚੁ ਸਚਾ ਸਤਿਗੁਰੁ ਇਕੇ। ” (ਇਕੋ ਹੀ) 
- ਗਉ ੪, ਵਾਰ ੮:੨ (304) 


- ਜਪੁ ੧, ੧੬:੨੩ (3) 


“ਏਕਿ ਚਲੇ ਹਮ ਦੇਖਹ ਸੁਆਮੀ ਭਾਹਿ ਬਲੰਤੀ ਆਈ। ”” 
- ਰਾਮ ੧, ੧, ੩:੨ (876) 
ਏਕੁ - 
“ਪੰਚਾ ਕਾ ਗੁਰੁ ਏਕੁ ਧਿਆਨੁ। ”? 
- ਜਪੁ ੧, ੧੬੪ (3) 
(2) ਇਕ ਪ੍ਰਭੂ/ਪਰਮਾਤਮਾ 





365 


“ਧਰ ਜੀਅਰੇ ਇਕ ਟੇਕ ਤੁ ਲਾਹਿ ਬਿਡਾਨੀ ਆਸ। ” 
ਰਹ - ਗਉ ੫. ਬਾਅ ੩੫ਸ:੧ (257) 
“ਕਹਿ ਰਵਿਦਾਸ ਭਗਤਿ ਇਕ ਬਾਢੀ ਅਬ ਇਹ ਕਾ ਸਿਉ ਕਹੀਐ। ” 
- ਸੋਰ ਰਵਿ, ੨, ੪:੧ (658) 
“ਆਨ ਤਿਆਗਿ ਭਏ ਇਕ ਆਸਰ ਸਰਣਿ ਸਰਣਿ ਕਰਿ ਆਏ।” 
- ਧਨਾ ੫, ੩੪, ੨੧੯੧ (679) 
“ਪਉਣ ਪਾਣੀ ਅਗਨੀ ਇਕ ਵਾਸਾ। ”” 


- ਮਾਰੂ ੧, ਸੋਲਾ ੧੩, ੪:੧ (1033) 


ਹੋਰ ਰੂਪ: 
ਇਕੁ - 
“ਜਿਨੀ ਇਕ ਮਨਿ ਇਕੁ ਅਰਾਧਿਆ ਤਿਨ ਸਦ ਬਲਿਹਾਰੈ ਜਾਉ। ” 
- ਰਾਮ ੫, ਵਾਰ ੪ਸ, ੫, ੧:੩ (958) 
“ਗੁਰਿ ਮਿਲਿਐ ਇਕੁ ਪੁਗਟੁ ਹੋਇ । ? 
- ਬਸੰ ੪, ੧, ੨੨ (1177) 
ਇਕੋ - ਵੇਖੋ ਇਕੋ (2) 
ਏਕ - 
“ਇਕ ਮਨਿ ਏਕੁ ਧਿਆਈਐ ਮਨ ਕੀ ਲਾਹਿ ਭਰਾਂਤਿ। ” 
- ਸਿਰੀ ੫, ੮੩, ੩੨ (47) 
“ਸਰਬ ਨਿਰੰਤਰਿ ਰਵਿ ਰਹਿਆ ਜਪਿ ਨਾਨਕ ਜੀਵੈ ਏਕ । ? 
- ਸਿਰੀ ੫, ੯੮, ੪:੩ (52) 
ਏਕੁ - 
“ਮਨ ਏਕੁ ਨ ਚੇਤਸਿ ਮੂੜ ਮਨਾ। ”” 
- ਆਸਾ ੧, ਸੋਪੁ ੩, ੧":੧ (12) 
(3) ਅਗੇਤਰ ਵਜੋ” (ਓ) - ਇਕ ਮਨਿ - ਇਕਾਗਰ ਚਿਤ 
“ਜਿਨਿ ਇਕ ਮਨਿ ਨਾਮੁ ਧਿਆਇਆ ਗੁਰਮਤੀ ਵੀਚਾਰਿ। ” 
- ਸਿਰੀ ੩, ੩੮, ੧:੧ (28) 
“ਭਾਈ ਰੇ ਇਕ ਮਨਿ ਨਾਮੁ ਧਿਆਇ। ” 
- ਸਿਰੀ ੩, ੪੬, ੧":੧ (31) 
(ਅੰ) “ਇਕਰੰਗਿ ” 
(1) ਇਕ ਰਸ ਹੋਕੇ 
“ਮੇਰੇ ਮਨ ਹਰਿ ਭਜੁ ਸਦਾ ਇਕ ਰੰਗਿ। ? 
- ਸਿਰੀ ੫, ੮੮, ੧":੧ (48) 
(2) ਇਕ ਰੰਗੁ, ਨਿਆਰਾ 
“ਆਆਪੇ ਹਰਿ ਇਕ ਰੰਗੁ ਹੈ ਆਪੇ ਬਹੁ ਰੰਗੀ। ” 
- ਤਿਲੰ ੪, ਅਸ ੨, ੨੨੧ (726) 
(ਏ) “ਇਕ ਚਿਤਿ” ਇਕਾਗਰ ਚਿਤ ਨਾਲ 
“ਜਿਨੀ ਨਾਮੁ ਧਿਆਇਆ ਇਕ ਮਨਿ ਇਕ ਚਿਤਿ ਸੇ ਅਸਥਿਰੁ ਜਗਿ ਰਹਿਆ। ”” 
- ਸਿਰੀ ੪, ਵਾਰ ੧੧:੫ (87) 
(ਸ) “ਇਕ ਭੋਰੀ? ਥੋੜੀ ਜਿਹੀ 





366 


“ਨਾਨਕ ਦਾਸੁ ਸਦਾ ਗੁਣ ਗਾਵੈ 
ਇਕ ਭੋਰੀ ਨਦਰਿ ਨਿਹਾਲੀਐ ਜੀਉ। ”” 
- ਮਾਝ ੫, ੨੮, ੪:੩ (102) 
(ਹ) “ਇਕ ਪਲੇ” ਤੁਰਤ, ਇਕ ਪਲ ਵਿਚ 
“ਬਿਨਵੰਤਿ ਨਾਨਕ ਦਇਆ ਧਾਰੀ ਮੇਲਿ ਲੀਨੇ ਇਕ ਪਲੇ । ? 
- ਜੈਤ ੫, ਛੰਤ ੨, ੪:੬ (705) 
(4) ਕੋਈ ਕੁਝ 
“ਇਕ ਹਿੰਦਵਾਣੀ ਅਵਰ ਤੁਰਕਾਣੀ ਭਟਿਆਣੀ ਠਕੁਰਾਣੀ। ” 
- ਆਸਾ ੧, ਅਸ ੧੨, ੬੧ (418) 
“ਇਕ ਆਪੇ ਗੁਰਮੁਖਿ ਕੀਤਿਅਨੁ ਬੂਝਨਿ ਵੀਚਾਰਾ। ” 
- ਆਸਾ ੩, ਅਸ ੨੭, ੬੧ (425) 
“ਇਕ ਹੀ ਕਉ ਘਾਸੁ ਇਕ ਹੀ ਕਉ ਰਾਜਾ ਇਨ ਮਹਿ ਕਹੀਐ ਕਿਆ ਕੂੜਾ। ” 


- ਮਾਰੂ ੫, ਸੋਲਾ ੧੦, ੫:੩ (1081) 


“ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਹਿ। ” (ਕੁਝ ਨੂੰ) 
- ਜਪੁ ੧, ੨3੪ (1) 
“ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ । ” 
- ਆਸਾ ੪, ਸੋ ੫, ੧੨੨ (11) 
“ਇਕੁ - 
“ਫਾਸਨ ਕੀ ਬਿਧਿ ਸਭੁ ਕੋਊ ਜਾਨੈ ਛੂਟਨ ਕੀ ਇਕੁ ਕੋਈ। ” (ਕੋਈ ਇਕ ਕੋਈ 
ਵਿਰਲਾ) 
- ਗਉ ਕਬ, ੪੧, ੩:੧ (331) 
ਏਕਿ - 
“ਏਕਿ ਨਚਾਵਹਿ ਏਕਿ ਭਵਾਵਹਿ ਇਕਿ ਆਇ ਜਾਇ ਹੋਇ ਧੁਰਾ।” 
- ਰਾਮ ੫, ੭, ੪:੨ (884) 
(5) ਇਕੋ (ਤੂੰ ਹੀ) 
“ਸਭਿ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਾ ਤੂ ਸਭਨਾ ਕਰਹਿ ਇਕ ਦਾਤਿ। ” (ਇਕੋ 
ਤੂੰ ਹੀ ਸਭਨਾ ਨੂੰ ਦਾਤਾ ਦੇਂਦਾ ਹੈ।) 
- ਧਨਾ ੪, ੧੩, ੨੪੨ (670) 
“ਧਰਤੀ ਦੇਗ ਮਿਲੈ ਇਕ ਵੇਰਾ ਭਾਗੁ ਤੇਰਾ ਭੰਡਾਰੀ। ” (ਇਕੋ ਵਾਰ) 
- ਬਸੰ ੧, ਅਸ ੮, ੨੧੨ (1190) 


ਹੋਰ ਰੂਪ: 
ਏਕ - 
“ਦੀਬਾਨੁ ਹਮਾਰੋ ਤੁਹੀ ਏਕੁ । ” 


- ਗਉ ੫, ੧੪੧, ੧":੧ (210) 
(6) ਕੇਵਲ 





367 


“ਬਲਿਓ ਚਰਾਗੁ ਅੰਧਾਰ ਮਹਿ ਸਭ ਕਲਿ ਉਧਰੀ ਇਕ ਨਾਮ ਧਰਮ। ”? 
- ਸਮੁ ੫, ੯:੫ (1387) 


“ਇਕਸ ਸਿਉ ਮਨੁ ਮਾਨਿਆ ਤਾ ਹੋਆ ਨਿਹਚਲੁ ਚੀਤੁ । ”” 
- ਸਿਰੀ ੫, ੭੫, ੪੩ (44) 
ਹੋਰ ਰੂਪ: 


ਇਕਸੁ - 
“ਗੁਰੁ ਪੂਰਾ ਆਰਾਧਿ ਨਿਤ ਇਕਸੁ ਕੀ ਲਿਵ ਲਾਗੂ । ” 
- ਸਿਰੀ ੫, ੭੯, ੧੧੨ (45) 
ਇਕਸੈ - 
“ਇਕਸੈ ਕੀ ਸਾਮਗਰੀ ਇਕਸੈ ਦੀ ਹੈ ਰੀਤਿ। ? 
- ਸਿਰੀ ੪, ੭੫, ੪੧੨ (44) 
ਇਕਸਬਦੀ -- ਸਾਧੂਆਂ ਦਾ ਉਹ ਫਿਰਕਾ ਜੋ ਇਕ ਸ਼ਬਦ “ਅਲਖ” ਆਦਿ ਬੋਲਕੇ ਭਿਖਿਆ ਮੰਗਦੇ 
ਹਨ ਅਤੇ ਇਸੇ ਵਿਚ ਹੀ ਪ੍ਰਭੂ ਪ੍ਰਾਪਤੀ ਸਮਝਦੇ ਹਨ। 
“ਇਕਸਬਦੀ ਬਹੁ ਰੂਪਿ ਅਵਧੂਤਾ। ”” 
- ਸਿਰੀ ੫, ਅਸ ੨੭, ੫੯੧ (71) 
ਇਕਸਰ ---- ਇਕਲਿਆਂ ਹੀ (ਸ਼ਬਦਾਰਥ) ਸਮਾਨ, ਬਰਾਬਰ (ਮਹਾਨਕੋਸ਼), ਇਕਠਾ (ਕੋਸ਼) 
“ਮਰਤੀ ਬਾਰ ਇਕਸਰ ਦੁਖੁ ਪਾਇਆ। ” 
- ਸੂਹੀ ਕਬ, ੧, ੨੨ (792) 


ਇਕਸਾਹਾ --- ਇਕੋ ਸਾਹ ਨਾਲ, ਲਗਾਤਾਰ, ਨਿਰੰਤਰ 

“ਇਕ ਸਾਹਾ ਤੁਧੁ ਧਿਆਇਦਾ। ” 

- ਸਿਰੀ ੫, ਅਸ ੨੯, ੬੨ (73) 
(1) ਇਕ 
“ਇਕਸੁ ਦੁਹੁ ਚਹੁ ਕਿਆ ਗਣੀ ਸਭ ਇਕਤੁ ਸਾਦਿ ਮੁਠੀ। ” 

- ਗਉ ੧੬੯, ੩:੧ (218) 

“ਇਕਸੁ ਹਰਿ ਕੇ ਨਾਮ ਬਾਝਹੁ ਆਨ ਕਾਜ ਸਿਆਣੀ। ” 

- ਬਿਹਾ ੫, ਛੰਤ ੭, ੨੫ (546) 


ਹੋਰ ਰੂਪ: 


ਏਕਸ - 
“ਏਕਸ ਹਰਿ ਕੇ ਨਾਮ ਬਿਨੁ ਬਾਧੇ ਜਮ ਪੁਰਿ ਜਾਂਹਿ। ” 
- ਸਲੋ ਕਬ, ੩੪੦੨ (1366) 


ਏਕਸੁ - 
“ਪੰਚ ਚੇਲੇ ਮਿਲਿ ਭਏ ਇਕਤ੍ਰਾ ਏਕਸੁ ਕੈ ਵਸਿ ਕੀਏ। ” 
- ਗਉ, ੫, ੧੩੨", ੨:੧ (208) 
ਏਕਹਿ - 
“'ਏਕਹਿ ਆਪਿ ਅਨੇਕਹਿ ਭਾਤਿ। ”” 





368 


- ਗਉਂ ੫, ਅਸ ੬, ੭:੨ (238) 
“ਬ੍ਰਹਮ ਅਗਨਿ ਸਹਜੇ ਪਰਜਾਲੀ ਏਕਹਿ ਚੋਟ ਸਿਝਾਇਆ। ” 
- ਭੈਰ ਕਬ, ੧੭, ੪:੨ (1161) 
(2) ਕੇਵਲ ਇਕ ਪ੍ਰਭੂ - ਵੇਖੋ “ਇਕਸ” 
ਹੋਰ ਰੂਪ: 
ਏਕਸ - 
“ਮੇਰੇ ਮਨ ਏਕਸ ਸਿਉ ਚਿਤੁ ਲਾਇ। ” 
ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ। ” (ਇਕ ਪ੍ਰਭੂ) 
- ਸਿਰੀ ੫, ੭੬, ੧:੧"੧੨ (44) 
ਏਕਸੁ - 
“ਅੰਤਰਿ ਜੋਤਿ ਪੁਗਾਸੀਆ ਏਕਸੁ ਸਿਉ ਲਿਵ ਲਾਇ। ”? 
- ਸਿਰੀ ੫, ੮੧, ੧੨ (46) 
ਏਕਸੇ - 
“ਤਤੁ ਚੁਗਹਿ ਮਿਲਿ ਏਕਸੇ ਤਿਨ ਕਉ ਫਾਸ ਨ ਰੰਚ। ” (ਇਕ ਪ੍ਰਭੂ ਨੂੰ) 
- ਰਾਮ ੧, ਓਅੰ ੩੩੨ (934) 


- ਬਸੰ ੧, ੨, ੪:੨ (1168) 


“ਯਾ ਜੁਗ ਮਹਿ ਏਕਹਿ ਕਉ ਆਇਆ। ” (ਇਕੋ ਹਰਿ ਪ੍ਰਭੂ ਲਈ) 
- ਗਉਂ ੫. ਬਾਅ ੬:੧ (251) 


ਵੇਖੋ “ਇਕਸ ? 


“ਇਕਹੁ ਜਿ ਲਾਖੁ ਲਖਹੁ ਅਲਖੁ ਹੈ ਇਕੁ ਇਕੁ ਕਰਿ ਵਰਨਿਅਉ। ”” 
- ਸਵ, ੩, ੧:੫ (1394) 


- ਫੁਨ ੫, ੨੩੪੧ (1363) 


ਇਕਠੀਆ- 
“ਸਭ ਹੋਈ ਛਿੰਝ ਇਕਠੀਆ ਦਯੁ ਬੈਠਾ ਵੇਖੈ ਆਪਿ ਜੀਉ। ”” 
- ਸਿਰੀ ੫, ਅਸ ੨੯, ੧੭:੩ (74) 


ਇਕਠੇ - 
“ਸਭ ਇਕਠੇ ਹੋਇ ਆਇਆ। ”” 
- ਸਿਰੀ ੫, ਅਸ ੨੯, ੧੯੧ (74) 


(1) ਮਿਲ ਕੇ, ਰਲ ਕੇ 
“ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ। ”” 





369 


- ਸੂਹੀ ੩, ਵਾਰ ੯ਸ, ੩, ੩:੧ (788) 
(2) ਏਕਤ੍ਰਿਤ - ਵੇਖੋ ਇਕਠਾ 


“ਲੈਦਾ ਬਦ ਦੁਆਇ ਤੂੰ ਮਾਇਆ ਕਰਹਿ ਇਕਤ। ”” 
- ਸਿਰੀ ੫, ੭੧, ੩:੧ (42) 


ਇਕੰਤੀ ---- ਇਕਲਾ (ਸ਼ਬਦਾਰਥ) (ਸੰ.) - ਜੋ ਪ੍ਰੇਮ ਨੂੰ ਆਪਣੇ ਮਨ ਵਿਚ ਗੁਪਤ ਰੱਖਦਾ ਹੈ 
(ਮਹਾਨਕੋਸ਼) ਨਵੇਕਲਾ ਰਹਿਣਾ ਵਾਲਾ (ਨਿਰਣੈ) 
“ਆਪਿ ਇਕੰਤੀ ਆਪਿ ਪਸਾਰਾ। ? 
- ਮਾਝ ੫, ੪੮, ੩੨ (108) 


ਇਕਤੀਆਰ - (ਅ. ਅਖਤਿਆਰ) - ਧਾਰਨ/ ਅੰਗੀਕਾਰ ਕਰ 
“ਬੰਦੇ ਬੰਦਗੀ ਇਕਤੀਆਰ। ” 
-ਗਉ ਕਬ, ੬੯, ੧":੧ (338) 
(1) ਇਕੋ 
“ਇਕਤੁ ਤਾਗੈ ਰਲਿ ਮਿਲੈ ਗਲਿ ਮੋਤੀਅਨ ਕਾ ਹਾਰੁ । ? 
- ਸਿਰੀ ੧, ੭੧, ੩:੧ (58) 
“ਸਉਦਾ ਇਕਤੁ ਹਟਿ ਪੁਰੈ ਗੁਰਿ ਪਾਈਐ। ” 
੍‌੍ - ਮਾਝ ੧, ਵਾਰ ੧੭:੮ (146) 
ਹੋਰ ਰੂਪ: 
ਇਕਤੈ - 
“ਹਰਿ ਇਕਤੈ ਕਾਰੈ ਲਾਇਓਨੁ ਜਿਉ ਭਾਵੈ ਤਿਵੈ ਨਿਬਾਹਿ ਜੀਉ। ”? 
- ਸਿਰੀ ੧, ਅਸ ੨੯, ੩:੩ (73) 
(2) ਸੰ” ਸਰੂਪ ਵਿਚ (ਭਾਵ) 
“ਕਾਇਆ ਅੰਦਰਿ ਪਾਪੁ ਪੁੰਨੁ ਦੁਇ ਭਾਈ। 
ਦੁਹੀ ਮਿਲਿ ਕੈ ਸ੍ਰਿਸਟਿ ਉਪਾਈ। 
ਦੋਵੈ ਮਾਰਿ ਜਾਇ ਇਕਤੁ ਘਰਿ ਆਵੈ 
ਗੁਰਮਤਿ ਸਹਿਜ ਸਮਾਵਣਿਆ। ” 
- ਮਾਝ ੩, ਅਸ ੨੮, ੪:੩ (126) 
(3) (ਸੰ. , ਏਕਤ੍ੂਣ) - ਏਕਤਾ ਦੇ, ਏਕਤ“ ਦੇ 
“ਇਹੁ ਮਨੂਆ ਖਿਨੁ ਊਭ ਪਇਆਲੀ ਭਰਮਦਾ ਇਕਤੁ ਘਰਿ ਆਣੈ ਰਾਮ। ” 
- ਆਸਾਂ ੪, ਛੰਤ ੯, ੫:੨ (443) 
“ਧਾਵਤੁ ਰਾਖੈ ਇਕਤੁ ਘਰਿ ਆਣੈ। ” 
- ਸਿਰੀ ੪, ਵਾਰ ੧੪ਸ, ੩, ੨:੩ (88) 


ਹੋਰ ਰੂਪ: 
ਇਕਤੈ - 
“ਅਠੀ ਵੇਪਰਵਾਹ ਰਹਨਿ ਇਕਤੈ ਰੰਗਿ। ? 
- ਮਾਝ ੧, ਵਾਰ ੧੭ਸ, ੨, ੨੨ (146) 





370 


“ਜਹ ਸਾਧ ਸੰਤ ਇਕਤ੍ਰ ਹੋਵਹਿ ਤਹਾ ਤੁਝਹਿ ਧਿਆਵਹੇ। ”” 
- ਗਉ ੫. ਛੰਤ ੨, ੧:੪ (248) 
ਹੋਰ ਰੂਪ: 
ਇਕਤ੍ਹਾ - 
“ਪੰਚ ਚੇਲੇ ਮਿਲਿ ਭਏ ਇਕਤ੍ਰ ਏਕਸੁ ਕੈ ਵਸਿ ਕੀਏ। ” 
- ਗਉ ੫, ੧੩੨", ੨:੧ (208) 


“ਇਕਥੈ ਪੜਿ ਬੁਝੈ ਸਭੁ ਆਪੇ ਇਕਥੈ ਆਪੇ ਕਰੇ ਇਆਣੇ। ” 

- ਬਿਹ ੪, ਵਾਰ ੧੧:੩ (522) 
“ਇਕਥੈ ਗੁਪਤੁ ਪਰਗਟੁ ਹੈ ਆਪੇ ਗੁਰਮੁਖਿ ਭੂਮ ਭਉ ਜਾਈ ਹੇ। ” (ਇਕ 
ਥਾਂ/ਸਥਾਨ ਤੇ) 

- ਮਾਰੂ ੩, ੪, ੧੫:੩ (1048) 

ਇਕਦਮੀ --- ਇਕ ਸੁਆਸ ਦਾ, ਅਤਿ ਥੁੜ ਚਿਰਾ 
“ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ। ”” 
- ਧਨਾ ੧, ੨, ੧੧ (660) 


“(“ਦੂ” - ਤੋ, ਨਾਲੋਂ ਦੇ ਅਰਥਾਂ ਵਿਚ “ਸਭਦੂ ` “ਆਪਦੂ ” ਨਾਲ ਵੀ ਆਇਆ 


ਹੈ। ਵੇਖੋ “ਦੂ ”) 
“ਨਾਨਕ ਆਖਣਿ ਸਭੁ ਕੋ ਆਖੈ ਇਕਦੂ ਇਕੁ ਸਿਆਣਾ। ”” 
- ਜਪੁ ੧, ੨੧੧੧੬ (5) 
“ਇਕਦੁ ਇਕਿ ਚੜੰਦੀਆ ਕਉਣੁ ਜਾਣੈ ਮੇਰਾ ਨਾਉ ਜੀਉ। ”” 
੍‌੍ - ਸੂਹੀ ੧, ਕੁਚ ੧੨ (762) 


“ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ। ” 
- ਜਪੁ ੧, ੨:੪ (1) 
“ਇਕਿ ਉਪਾਏ ਮੰਗਤੇ ਇਕਨਾ ਵਡੇ ਦਰਵਾਰ । ” 
- ਸਿਰੀ ੧, ੬, ੩:੨ (16) 
ਹੋਰ ਰੂਪ: 
ਇਕਨੀ - 
“ਇਕਨੀ ਬਧੇ ਭਾਰ ਇਕਨਾ ਤਾਖਤੀ। ”” 
-ਮਾਝ ੧, ਵਾਰ ੧੦:੮ (142) 
ਇਕਨੈ - 
“ਇਕਨੈ ਭਾਂਡੇ ਸਾਜਿਐ ਇਕੁ ਚਾਨਣੁ ਤਿਹੁ ਲੋਇ। ”” 
- ਸਿਰੀ ੧, ਅਸ ੧੪, ੬:੨ (62) 
ਇਕਨਾ - 
ਲੇ ਵਖਤ ਖੁਆਈਅਹਿ ਇਕਨ੍ਾ ਪੂਜਾ ਜਾਇ। ”” 





371 


- ਆਸਾ ੧, ਅਸ ੧੧, ੬੧ (417) 


ਇਕਨੀ - 
“ਇਕਨੀ ਦੁਧੁ ਸਮਾਈਐ ਇਕਿ ਚੁਲ੍ਹੇ ਰਹਨ੍੍‌ ਚੜੇ। ” 
- ਆਸਾ ੧, ਵਾਰ ੨੪ਸ, ੧, ੧੨ (475) 


“ਇਕਨਿ ਕਿਨੈ ਚਾਲੀਐ ਦਰਵੇਸਾਵੀ ਰੀਤਿ। ? 

- ਸਲੋ ਫਰ, ੧੧੮੨ (1384) 
ਇਕ ਰੂਪ (ਸ਼ਬਦਾਰਥ, ਬਾਣੀ ਪ੍ਰਕਾਸ਼, ਕੋਸ਼, ਦਰਪਣ) (ਅ. ਇਕਫਾ) ਗਾਇਨ ਕਰਨ 
ਦੀ ਕਿਰਿਆ, ਹੋਰ ਵਲੋਂ ਮੋੜ ਕੇ ਆਪਣੇ ਵਲ ਲਾਉਣਾ (ਮਹਾਨਕੋਸ਼) 
“ਹਰਿ ਹਰਿ ਆਪੁ ਧਰਿਓ ਹਰਿ ਜਨ ਮਹਿ ਜਨ ਨਾਨਕੁ ਹਰਿ ਪੁਭੁ ਇਕਫਾ। ” 

- ਪ੍ਰਭਾ ੪, ੫, ੪:੨ (1337) 

ਇਕਮਨਿ --- 1. ਇਕਾਗਰਚਿਤ, ਇਕਾਗਰਤਾ ਨਾਲ, ਵੇਖੋ “ਇਕ (3) 

2. ਪੂਰੀ ਤਰ੍ਹਾਂ (ਨਿਰਣੈਂ): ਦਿਲੋਂ ਹੋ ਕੇ (ਬਾਣੀ ਪ੍ਰਕਾਸ਼): ਖਾਸ ਧਿਆਨ ਨਾਲ 
(ਦਰਪਣ) ਪ੍ਰਭੂ, ਕਰਤਾਰ, (ਮਹਾਨਕੋਸ਼) 
“ਜਿਨ ਇਕਮਨਿ ਤੁਠਾ ਸੇ ਸਤਿਗੁਰ ਸੇਵਾ ਲਾਏ। ”” 

- ਗਉਂ ੩, ੨੭, ੩੧ (160) 


ਇਕ ਰੰਗੀ --- (1) ਇਕ ਰਸ ਵਿਚ ਰਹਿਣ ਵਾਲੇ: ਇਕ ਵਾਹਿਗੁਰੂ ਦੇ ਰੰਗ ਵਾਲੇ 
“ਸਾਚਿ ਰਤੇ ਭਗਤ ਇਕ ਰੰਗੀ ਦੂਜਾ ਰੰਗੁ ਨ ਕੋਈ। ” 


- ਸੂਹੀ ੩, ਛੰਤ ੩, ੪:੫ (769) 
“ਸਾਚੈ ਸਬਦਿ ਰਤੇ ਇਕ ਰੰਗੀ ਸਾਚੈ ਸਬਦਿ ਮਿਲਾਈ ਹੇ । ” 
- ਮਾਰੂ ੩, ਸੋਲਾ ੩, ੧੧:੩ (1046) 
(2) ਇਕ ਰਸ ਹੋਕੇ, ਹੋਰ ਵੇਖੋ “ਇਕ? (3) 
“ਸਬਦ ਰਤੇ ਸਦਾ ਇਕ ਰੰਗੀ ਹਰਿ ਸਿਉ ਰਹੇ ਸਮਾਈ। ”? 
- ਸੋਰ ੩, ੩, ੧:੩ (600) 


“ਫਰੀਦਾ ਸਰੁ ਭਰਿਆ ਭੀ ਚਲਸੀ ਥਕੇ ਕਵਲ ਇਕਲ। ” 
- ਸਲੋ ਫਰ, ੬੬:੨ (1381) 


(1) ਇਕੋ/ਕੇਵਲ ਇਕ ਪ੍ਰਭੂ 
“ਸਭਨਾ ਜੀਆ ਇਕਾ ਛਾਉ। ” 
-ਸਿਰੀ ੭, ਵਾਰ ੩ਸ, ੧, ੧੨ (83) 
(2) ਇਕੋ 
“ਸਭ ਇਕਾ ਜੋਤਿ ਵਰਤੈ ਭਿਨਿ ਭਿਨਿ ਨ ਰਲਈ ਕਿਸੈ ਦੀ ਰਲਾਈਆ। ?” 
- ਮਾਝ ੪, ੭, ੩੨ (96) 
“ਆਸਾ ਸਭੇ ਲਾਹਿ ਕੈ ਇਕਾ ਆਸ ਕਮਾਉ। ” 
- ਸਿਰੀ ੫, ੭੫, ੧:੩ (43) 
(3) ਇਕ- 
“ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ। ” (ਸ਼ਬਦ ਇਕ ਹੈ) 





372 


- ਸੋਰ ੪, ਵਾਰ ੧੦ਸ, ੩, ੨:੧ (646) 


ਇਕਾਕੀ ---- ਇਕੋ ਹਰੀ ਦੀ, ਇਕ ਮਾਤਰ ਹਰੀ ਦੀ 
“ਹਰਿ ਹਰਿ ਜਪਨੁ ਜਪਾਵਹੁ ਅਪਨਾ ਹਮ ਮਾਗੀ ਭਗਤਿ ਇਕਾਕੀ। ”” 
- ਧਨਾ ੪, ੬, ੧":੨ (668) 


“ਧੇਖਿ ਪੇਖਿ ਬਿਗਸਾਉ ਸਾਜਨ ਪ੍ਰਭੁ ਆਪਨਾ ਇਕਾਂਤ । ”” 

- ਕਾਨ ੫, ੧੫, ੧":੧ (1301) 
ਹੋਰ ਰੂਪ: 
ਇਕਾਂਤਿ 
“ਰਹਹਿ ਇਕਾਂਤਿ ਏਕੋ ਮਨਿ ਵਸਿਆ ਆਸਾ ਮਾਹਿ ਨਿਰਾਸੋ। ”? 

- ਰਾਮ ੧, ਸਿਗੋ ੫:੩ (938) 
ਇਕਾਂਤੀ 
“ਮੋਨੀ ਹੋਇ ਬੈਠਾ ਇਕਾਂਤੀ ਹਿਰਦੈ ਕਲਪਨ ਗਾਠਾ । ” 

- ਮਾਰੂ ੫, ੧੫, ੧੦੨ (1003) 
(1) ਇਕਲਾ ਰਹਿਣ ਵਾਲਾ, ਨਵੇਕਲਾ 
“ਆਪਿ ਇਕਾਤੀ ਹੋਇ ਰਹੈ ਆਪੇ ਵਡ ਪਰਵਾਰੁ । ? 

- ਬਿਹਾ ੪, ਵਾਰ ੨੧੩ (556) 


ਹੋਰ ਰੂਪ: 


ਇਕਾਂਤੀ - 
“ਸੋ ਇਕਾਂਤੀ ਜਿਸੁ ਰਿਦਾ ਥਾਇ। ” 
- ਬਸੰ ੫, ੩, ੩:੩ (1180) 
ਇਕਾਤੀਆ - 
“ਆਪੇ ਹੀ ਵਡ ਪਰਵਾਰੁ ਆਪਿ ਇਕਾਤੀਆ। ” 
- ਰਾਮ ੫, ਵਾਰ ੨੦੧ (965) 
(2) ਅਨਿਨ - (ਸੰ.,) ਉਹ ਭਗਤ ਜੋ ਪ੍ਰੇਮ ਨੂੰ ਹਿਰਦੇ ਵਿਚ ਗੁਪਤ ਰਖਦਾ ਹੈ। 
“ਹਿਰਦੈ ਜਾ ਕੈ ਹਰਿ ਹਰਿ ਸੋਈ ਭਗਤੁ ਇਕਾਤੀ ਜੀਉ। ” 
- ਮਾਝ ੫, ੧੩, ੩:੩ (98) 
(1) ਕੋਈ ਇਕ 
“ਜੀਅ ਜੰਤ ਸਭਿ ਤੁਧੁ ਉਪਾਏ ਇਕਿ ਵੇਖਿ ਪਰਸਣਿ ਆਇਆ। ”” 
- ਰਾਮ ੩, ਅਨ ੧੩:੩ (918) 
(2) ਇਕ, ਵੇਖੋ “ਇਕ?” (1) 
(3) ਕੁਝ, ਵੇਖੋ “ਇਕ” (4) 
(1) ਇਕ%ਈਸ਼ - ਇਕ ਪ੍ਰਭੂ 
“ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ। ” 
- ਜਪੁ ੧, ੩੨੦੩ (7) 
(2) ਇਕੀਹ, ਵੀਹ ਤੇ ਇਕ 





ਨੀ ਹੀ 


(ਪਰੰਪਰਾ ਅਨੁਸਾਰ ਇਹ ਗਿਣਤੀ ਇਉ ਬਣਾਈ ਗਈ ਹੈ ।) 
5 ਤੱਤ (ਅਗਨ, ਮਿੱਟੀ, ਪਾਣੀ, ਹਵਾ, ਆਕਾਸ਼) 5 ਵਿਸ਼ੇ (ਸ਼ਬਦ, ਸਪਰਸ਼, ਰੂਪ, 
ਰਸ, ਗੰਧ), 10 ਪ੍ਰਾਣ (ਪ੍ਰਾਣ, ਅਨਾਥ, ਸਮਾਨ, ਵਸਣ, ਉਦਾਨ, ਨਾਗ, ਨੂਰਮ, 
ਕ੍ਰਿਕਲ, ਦੇਵਦਤ, ਧਨੰਤਰ) ਤੇ ਆਤਮਾ 
“ਗਜ ਨਵ ਗਜ ਦਸ ਗਜ ਇਕੀਸ ਪੁਰੀਆ ਏਕ ਤਨਾਈ। ” 

- ਗਉ ਕਬ, ੫੪, ੧:੧ (335) 
(3) “ਬੀਸ ਇਕੀਸ” ਮੁਹਾਵਰੇ ਦੇ ਰੂਪ ਵਿਚ- ਭਾਵ ਹੈ ਅਵਸ਼ 
“ਗੁਰਮਤਿ ਮਿਲੀਐ ਬੀਸ ਇਕੀਸ। ” 

- ਰਾਮ ੧, ਓਅੰ ੨੫:੮ (933) 


“ਹਰਿ ਜਨੁ ਪਰਵਾਰੁ ਸਧਾਰੁ ਹੈ ਇਕੀਹ ਕੁਲੀ ਸਭੁ ਜਗਤੁ ਛਡਾਵੈ । ? 
- ਗਉਂ ੪, ੪੬, ੨:੩ (166) 


€) 


ਅਣਵੰਡਿਆ, ਸਾਬਤ 
“ਜੇ ਇਕੁ ਹੋਇ ਤ ਉਗਵੈ ਰੁਤੀ ਹੂ ਰੁਤਿ ਹੋਇ। ” 
- ਆਸਾ ੧, ਵਾਰ ੧੧ਸ, ੧, ੧:੩ (468) 
(2) ਇਕ, ਵੇਖੋ “ਇਕ?” (1) 
(3) ਇਕ ਪ੍ਰਭੂ, ਵੇਖੋ “ਇਕ( (2) 
(4) ਕੋਈ ਵਿਰਲਾ - ਵੇਖੋ “ਇਕ?” (4) 
(5) ਕਿਸੇ ਨੂੰ 
“ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ। ” 
- ਸਲੋ ਫਰ, ੧੨੯੧ (1384) 
ਇਕੇਲੜੀਆਹ - ਇਕਲੀਆਂ 
“ਸਾਧ ਜਨਾ ਤੇ ਬਾਹਰੀ ਸੇ ਰਹਨਿ ਇਕੇਲੜੀਆਹ । ” 
- ਮਾਝ ੫, ਬਾਰਾ ੧੦:੪ (135) 
ਇਕੇਲਾ ---- (1) ਇਕਲਾ 
“ਜਿਹ ਮਾਰਗਿ ਇਹੁ ਜਾਤ ਇਕੇਲਾ। ” 
- ਗਉਂ ੫. ਸੁਖ ੨, ੨:੭ (264) 


ਹੋਰ ਰੂਪ: 

ਇਕੇਲੀ - 

ਕੱ ਵਿਛੁੰਨੇ ਨਹ ਪਾਤ ਜੁੜਤੇ ਜਮ ਮਗਿ ਗਉਨੁ ਇਕੇਲੀ। ” (ਇਕਲਿਆਂ ਹੀ) 
- ਬਿਹਾ ੫, ਛੰਤ ੭, ੧੫ (546) 


(2) ਇਕਾਂਤ ਵਿਚ 
“ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ। ”” 
- ਤਿਲੰ ੧, ੫, ੨੨ (723) 
(3) ਇਕ ਇਕ ਕਰਨਾ, ਵਖ-ਵਖ ਕਰਨਾ 
“ਆਖਾਰ ਮੰਡਲੀ ਧਰਣਿ ਸਬਾਈ ਊਪਰਿ ਗਗਨੁ ਚੰਦੋਆ। ” 
ਪਵਨੁ ਵਿਚੋਲਾ ਕਰਤ ਇਕੇਲਾ ਜਲ ਤੇ ਓਪਤਿ ਹੋਆ। ” 





374 


- ਰਾਮ ੫, ੭, ੨:੧੧੨ (884) 


- ਭੈਰ ੫, ੪੯, ੩੨ (1150) 


- ਸਿਰੀ ੧, ੩੦, ੧:੪ (25) 
“ਸਤਿਗੁਰਿ ਪੁਰਖਿ ਮਿਲਾਇਆ ਇਕੋ ਸਜਣੁ ਸੋਇ। ” (ਇਕੋ ਇਕ) 

- ਸਿਰੀ ੫, ੭੧, ੪:੧ (42) 
“ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮੁ ਅਧਾਰੁ। ? (ਕੇਵਲ ਇਕ ਹੀ) 

- ਮਾਝ ੫. ਬਾਰਾ ੬:੨ (134) 
ਹੋਰ ਰੂਪ: 
ਏਕੋ - 
“ਭਗਤਾ ਕੀ ਜਤਿ ਪਤਿ ਏਕੋ ਨਾਮ ਹੈ ਆਪੇ ਲਏ ਸਵਾਰਿ। ? 

-ਆਸਾ ੩. ੩੬, ੮੧ (429) 
(2) ਇਕ ਪ੍ਰਭੂ 
“ਸਭੇ ਗਲਾ ਵਿਸਰਨੁ ਇਕੋ ਵਿਸਰਿ ਨ ਜਾਉ। ”? 

- ਸਿਰੀ ੫, ੭੫, ੧2੧ (43) 
(3) ਇਕੋ ਜਿਹਾ 
“ਗੁਰਸਿਖਾ ਇਕੋ ਪਿਆਰੁ ਗੁਰ ਮਿਤਾ ਪੁਤਾ ਭਾਈਆ। ”” 

- ਸੋਰ ੪, ਵਾਰ ੧੪:੪ (648) 


ਇਕੋਡੀ ---- ਗੋਡੇ ਪਰਣੇ, ਡਿੰਗੀ ਇਥੇ ਉਲਟੀ, ਪੁਠੀ 
“ਕਹਿਹ ਤ ਧਰਣਿ ਇਕੋਡੀ ਕਰਉ। ” 


- ਭੈਰ ਨਾਮੁ, ੧੦, ੧੭:੧ (1166) 


(ਸੰ.) ਗੰਨਾ 
“ਜਾਣੁ ਮਿਠਾਈ ਇਖ ਬੇਈ ਪੀੜੇ ਨਾ ਹੁਟੈ । ” 
- ਮਾਰੂ ੫, ਵਾਰ ੧੩ਸ, ੫, ੨:੨ (1098) 


- ਗਉਂ ੧, ੫, ੩:੪ (152) 


- ਭੈਰ ਕਬ, ੭, ੪:੧ (1159) 





ਜੀ 


“ਸਿਮਰਿ ਸੁਆਮੀ ਸੁਖਹ ਗਾਮੀ ਇਛ ਸਗਲੀ ਪੁੰਨੀਆ। ”” 
- ਸਿਰੀ ੫, ਛੰਤ ੨, ੪:੩ (80) 
ਹੋਰ ਰੂਪ: 
ਇਛਸਿ - 
“ਇਛਸਿ ਜਮਾਦਿ ਪਰਾਭਯੰ ਜਸੁ ਸੂਸਤਿ ਸੁਕ੍ਰਿਤ ਕ੍ਰਿਤੰ। ” (ਚਾਹੁੰਦਾ/ਇੱਛਾ ਕਰਦਾ 
ਹੈ।) 
- ਗੂਜ ਜੈਦ ੧, ੨੧ (526) 
ਇਛਹਿ - 
“ਹਰਿ ਚੇਤਿ ਅਚੇਤ ਮਨਾ ਜੋ ਇਛਹਿ ਸੋ ਫਲ ਹੋਈ। ” (ਚਾਹੇ, ਮੰਗੇ) 
- ਗੂਜ ੩, ੭, ੧":੧ (491) 
ਇਛਹੁ - 
“ਜੋ ਇਛਹੁ ਸੋਈ ਫਲੁ ਪਾਵਹੁ ਫਿਰਿ ਭੁਖ ਨ ਲਾਗੈ ਆਇ। ” 
- ਆਸਾ ੪, ੬੩, ੨੨ (368) 
ਇਛਤ - 
“ਮਥੁਰਾ ਭਨਿ ਭਾਗ ਭਲੇ ਉਨ ਕੇ ਮਨ ਇਛਤ ਹੀ ਫਲ ਪਾਵਤ ਹੈ। ” (ਚਾਹੇ) 
- ਸਵ ੪, ਮਥੁ ੩:੩ (1404) 
ਇਛਦਾ - 
“ਸਤਿਗੁਰ ਨੋ ਜੇਹਾ ਕੋ ਇਛਦਾ ਤੇਹਾ ਫਲੂ ਪਾਏ ਕੋਇ। ” 
- ਗਉ ੪, ਵਾਰ ਪਸ, ੪, ੨:੫ (302) 
ਇਛਨਿ - 
“ਜੋ ਇਛਨਿ ਸੋ ਪਾਇਦੇ ਹਰਿ ਨਾਮੁ ਧਿਆਵੈ। ” 
- ਮਾਰੂ ੩, ਵਾਰ ੧੪:੨ (1091) 
ਇਛਿਅੜਾ - 
“ਜੀਇ ਇਛਿਅੜਾ ਫਲੂ ਪਾਇਆ। ” 
- ਸਿਰੀ ੧, ਅਸ ੨੮, ੧੯:੨ (72) 
ਇਛੀ - 
“ਚਿਤੁ ਥਿਰੁ ਰਾਖੈ ਸੋ ਮੁਕਤਿ ਹੋਵੈ ਜੋ ਇਛੀ ਸੋਇ ਫਲੂ ਪਾਈ। ” 
- ਗੂਜ ੩, ੧, ੧:੩ (506) 
ਇਛੇ - 
“ਮਨ ਇਛੇ ਫਲ ਭੂੰਚਿ ਤੂ ਸਭੁ ਚੂਕੈ ਸੋਗੁ ਸੰਤਾਪੁ । ? 
ਵਾ ੍‌ - ਸਿਰੀ ੫, ੮੭, ੧":੨ (48) 
ਇਛੈ - 
“ਮਨ ਚਿੰਦਿਆ ਵਰੁ ਪਾਵਣਾ ਜੋ ਇਛੈ ਸੋ ਫਲੁ ਪਾਇ।” 
- ਸਿਰੀ ੩, ੩੪, ੧:੩ (26) 


“ਮਨ ਕੀਆ ਇਛਾ ਪੂਰੀਆ ਸਬਦਿ ਰਹਿਆ ਭਰਪੂਰਿ। ” 
- ਸਿਰੀ ੩, ੫੪, ੨੧ (34) 


ਹੋਰ ਰੂਪ: 





376 


ਇਛਾਂ - 
“ਮਨ ਕੀਆ ਇਛਾਂ ਪੂਰੀਆਂ ਪਾਇਆ ਨਾਮੁ ਨਿਧਾਨੁ। ” 
- ਸਿਰੀ ੫, ੮੧, ੨:੧ (46) 
ਇਛਾਚਾਰਹ -- (ਸੰ.) - ਇਛਾ/ਮਰਜ਼ੀ ਅਨੁਸਾਰ ਵਿਚਰਨ ਵਾਲਾ, ਕਾਰਜ ਵਿਚ ਸੁਤੰਤਰ 
“ਸਦਾ ਅਕਲ ਲਿਵ ਰਹੈ ਕਰਨ ਸਿਉ ਇਛਾਚਾਰਹ । ? 
- ਸਵ ੨, ੬:੧ (1392) 
ਇਛਾਪੂਰਕੁ -- ਖਾਹਿਸ਼ਾਂ ਪੂਰੀਆਂ ਕਰਨ ਵਾਲਾ 
“ਇਛਾਪੂਰਕੁ ਸਰਬ ਸੁਖਦਾਤਾ ਹਰਿ ਜਾ ਕੈ ਵਸਿ ਹੈ ਕਾਮਧੇਨਾ। ” 
- ਧਨਾ ੪, ੧੨, ੧:੧ (669) 
ਇਜਾਰਾ ---- (ਅੰ. ਆਜ਼ਾਦ) ਪਾਜਾਮਾ 
“ਪਨ ਕੋਟਿ ਕਾ ਪੇਹਨੁ ਤੇਰਾ ਸੋਲਹ ਸਹਸ ਇਜਾਰਾ। ”” 
- ਭੈਰ ਨਾਮ, ੧, ੨:੧ (1167) 
(ਸੰ. ,) ਮਿੱਟੀ ਦੀ ਆਇਤਾਕਾਰ ਆਕਾਰ ਦੀ ਵਸਤੂ ਜਿਸ ਨੂੰ ਅਗਨੀ ਵਿਚ ਪਕਾ ਕੇ 
ਅਥਵਾ ਕਚਿਆਂ ਹੀ ਭਵਨ ਜਾਂ ਹੋਰ ਉਸਾਰੀ ਲਈ ਵਰਤਿਆਂ ਜਾਂਦਾ ਹੈ। 
“ਫਰੀਦਾ ਇਟ ਸਿਰਾਣੇ ਭੁਇ ਸਵਣੁ ਕੀੜਾ ਲੜਿਓ ਮਾਸਿ। ” 
- ਸਲੋ ਫਰ, ੬੭੧ (1381) 


- ਬਸੰ ਕਬ, ੧":੪੯੨ (1196) 


“ਮਿਤ੍ਰ ਨ ਇਠ ਧਨ ਰੂਪ ਹੀਣ ਕਿਛੁ ਸਾਕੁ ਨਾ ਸਿੰਨਾ। ” 
- ਜੈਤੁ ੫, ਵਾਰ ੭:੩ (707) 


ਹੋਰ ਰੂਪ: 
ਇਠੜਾ - 
“ਗੋ ਮਿਹੰਡਾ ਇਠੜਾ । ? 


- ਸਿਰੀ ੫, ਅਸ ੨੯, ੧੧ (73) 
ਇਨਠੈ - 
“ਹਰਿ ਇਠੈ ਨਿਤ ਧਿਆਇਦਾ। ” (ਪਿਆਰੇ ਨੂੰ) 

- ਸਿਰੀ ੫, ਅਸ ੨੯, ੭੧ (73) 


(1) ਇਧਰ 
“ਇਤ ਉਤੁ ਜਾਹਿ ਕਾਲ ਕੇ ਚਾਪੇ । ” 

- ਆਸਾ ੧, ਅਸ ੮, ੧:੩ (415) 
“ਇਤ ਉਤ ਮਾਇਆ ਦੇਖਿ ਪਸਾਰੀ ਮੋਹ ਮਾਇਆ ਕੈ ਮਗਨੁ ਭਇਆ। ” (ਚਾਰੇ 
ਪਾਸੇ ਇਧਰ ਉਧਰ) 

- ਰਾਮ ੧, ਅਸ ੭, ੫:੨ (906) 





ਤੀ 


(2) ਇਸ ਲੋਕ ਵਿਚ, ਇਥੇ 
“ਇਤ ਉਤ ਮਨਮੁਖ ਬਾਧੇ ਕਾਲ । ”” 
- ਗਉਂ ੧, ੧੧, ੩:੨ (154) 

(ਨੋਟ: ਇਹ ਸ਼ਬਦ “ਇਤ ਉਤ” “ਇਤ ਉਤਹਿ” “ਇਤ ਊਤ” ਦੇ ਰੂਪ ਵਿਚ ਹੀ 
ਆਇਆ ਏ- ਭਾਵ ਹੈ “ਹਰ ਥਾਂ! ਇਸ ਲੋਕ ਵਿਚ ਤੇ ਪਰਲੋਕ ਵਿਚ ਵੀ, ਕਿਤੇ 
ਕਿਤੇ ਇਹ “ਇਧਰ ਉਧਰ? ਚਾਰੇ ਪਾਸੇ ਦੇ ਅਰਥਾਂ ਵਿਚ ਵੀ ਵਰਤਿਆ ਗਿਆ ਹੈ।) 
(3) ਇਸ ਨਾਲ 
“ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੁਖ ਮਨਾਈ। ”” 

`__ = ਸੂਹੀ ੪, ਅਸ ੧, ੩੧ (757) 


ਇਤ ਨਕੁ --- ਐਨਾ ਕੂ, ਥੋੜਾ ਜਿਹਾ 

“ਤਬ ਹਮ ਇਤਨਕੁ ਪਸਰਿਓ ਤਾਨਾਂ। ” 

- ਆਸਾ ਕਬ, ੩੬, ੧੨ (484) 
“ਇਤਨਕੁ ਖਟੀਆ ਗਠੀਆ ਮਟੀਆ ਸੰਗਿ ਨ ਕਛੁ ਲੈ ਜਾਇ। ” (ਇਤਨੀ ਕੂ) 

- ਕੇਦਾ ਕਬ, ੬, ੧”:੨ (1128) 
ਹੋਰ ਰੂਪ: 
ਇਤਨਾਕੁ - 
“ਜਨਨੀ ਜਾਨਤ ਸੁਤੁ ਬਡਾ ਹੋਤੁ ਹੈ ਇਤਨਾਕੁ ਨ ਜਾਨੈ ਜਿ ਦਿਨ ਦਿਨ ਅਵਧ ਘਟਤੁ 
ਹੈ॥ ? 

- ਸਿਰੀ ਕਬ ੧, ੧:੧ (91) 


“ਇਤਨੀ ਨ ਬੁਝੈ ਕਬਹੂ ਚਲਨਾ ਬਿਕਲ ਭਇਓ ਸੰਗਿ ਮਾਇਓ। ”” 
- ਦੇਵ ੫, ੧੫, ੧੩੨ (531) 
“ਅਪੁਨੀ ਇਤਨੀ ਕਛੂ ਨ ਸਾਰੀ। ” (ਥੋੜੀ ਵੀ) 
- ਸਾਰ ੫. ੫੯, ੧":੧ (1216) 


ਹੋਰ ਰੂਪ: 
ਇਤਨੀਕ - 
“ਤੁਮ ਵਡੇ ਵਡੇ ਵਡ ਊਚੇ ਹਉ ਇਤਨੀਕ ਲਹੁਰੀਆ ਰਾਮ । ”” 
- ਸੂਹੀ ੫, ਛੰਤ ੪, ੨:੨ (779) 


(1) ਬਹੁਤ ਸਾਰੇ, ਐਨੇ 
“ਇਤਨੇ ਜਨਮ ਭੁਲਿ ਪਰੇ ਸੇ ਜਾ ਪਾਇਆ ਤਾ ਭੂਲੇ ਨਾਹੀ। ” 
- ਗਉਂ ੩, ੩੫, ੩:੧ (162) 

(2) ਐਨੀ ਕੁ, ਥੋੜੀ ਜਿਹੀ ਲਈ 
“ਇਤਨੇ ਕਉ ਤੁਮ ਕਿਆ ਗਰਬੇ। ” 

- ਆਸਾ ੫, ੧੪, ੧੨ (374) 
ਹੋਰ ਰੂਪ: 
ਇਤਨੋ - 





378 


“ਗਰਬੁ ਬਡੋ ਮੂਲੁ ਇਤਨੇ । ”( ਐਨਾ ਕੁ, _ਥੋੜਾ/ਨਿਮੂਨਾ ਜਿਹਾ) 
- ਗਉ ੫, ੧੪੮", ੧":੧ (212) 


“ਜਾਲਪਾ ਪਦਾਰਥ ਇਤੜੇ ਗੁਰ ਅਮਰਦਾਸਿ ਡਿਠੈ ਮਿਲਹਿ। ”” 
- ਸਵ ੩, ੧੪:੬ (1395) 


“ਕਬੀਰ ਕਾਲਿ ਕਰੰਤਾ ਅਬਹਿ ਕਰੁ ਅਬ ਕਰਤਾ ਸੁ ਇਤਾਲ। ” 
- ਸਲ ਕਬ, ੧੩੮੧ (1371) 


(1) ਐਨੀ ਕੁ, ਥੋੜ੍ਹੀ ਜਿਹੀ 
“ਇਤੀ ਮੰਝਿ ਨ ਸਮਾਵਈ ਜੇ ਗਲਿ ਪਹਿਰਾ ਹਾਰੁ। ” 
- ਮਾਰੂ ੫, ਵਾਰ ੩ਸ, ੫, ੩:੨ (1095) 
(2) ਬਹੁਤ ਸਾਰੀ 
“ਆਸਾ ਇਤੀ ਆਸ ਕਿ ਆਸ ਪੁਰਾਈਐ। ”” 
- ਫੁਨ ੫. ੫੯੧ (1362) 
“ਪਵਨਿ ਨ ਇਤੀ ਮਾਮਲੇ ਸਹਾਂ ਨ ਇਤੀ ਦੁਖ। ( ਐਨਾ ਵਡੇ/ਬਹੁਤ ਸਾਰੇ) 
- ਸਲੋ ਫਰ, ੭੬੧੨ (1381) 


“ਮਾਲ ਕੈ ਮਾਣੈ ਰੂਪ ਕੀ ਸੋਭਾ ਇਤੁ ਬਿਧੀ ਜਨਮੁ ਗਵਾਇਆ। ” 
੍‌੍ - ਸਿਰੀ ੧, ੨੭, ੧੨ (24) 
“ਭਉ ਵਟੀ ਇਤੁ ਤਨਿ ਪਾਈਐ। ?” 
- ਸਿਰੀ ੫, ੩੩, ੧:੨ (25) 
“ਕਿਰਿਆਚਾਰ ਕਰਹਿ ਖਟੁ ਕਰਮਾ ਇਤੁ ਰਾਤੇ ਸੰਸਾਰੀ। ” (ਇਨ੍ਹਾਂ) 
- ਗੂਜ ੫, ੨, ੧੧ (495) 
(2) ਐਸੀ, ਇਹੋ ਜਿਹੀ 
“ਇਤੁ ਕਮਾਣੈ ਸਦਾ ਦੁਖੁ ਪਾਵੈ ਜੰਮੇ ਮਰੈ ਫਿਰਿ ਆਵੈ ਜਾਇ। ”? 
- ਗੂਜ ੫, ਵਾਰ ੧੦ਸ, ੩, ੨:੪ (512) 


“ਨਾਨਕ ਸਦ ਬਲਿਹਾਰ ਜਿਸੁ ਗੁਰ ਕੇ ਗੁਣ ਦਿਤੇ । ” 
- ਸੋਰ ੪ ਵਾਰ ੨੭੫ (653) 


ਹੋਰ ਰੂਪ: 
ਇਤ੍ਹੰਤ - 
“ਬਚਿਤ੍ਰ ਮੰਦਿਰ ਸੋਭੰਤਿ ਬਸਤ੍ਰਾ ਇਤ੍ਰੰਤ ਮਾਇਆ ਬ੍ਰਾਪਿਤੰ। ” 
-ਸਸ੫, ੧੧੩ (1355) 


(ਸੰ.) ਇੰਦਰ ਦੇਵਤਾ 
“ਆਖਹਿ ਬਰਮੇ ਆਖਹਿ ਇੰਦ। ? 
- ਜਪੁ ੧, ੨੬:੧੩ (5) 





ਲੇ, 


- ਜਪੁ ੧, ੯੧ (2) 


“ਗਾਵਨਿ ਤੁਧਨੋ ਇੰਦੂ ਇੰਦ੍ਰਾਸਣਿ ਬੈਠੇ ਦੇਵਤਿਆ ਦਰਿ ਨਾਲੇ। ” 

- ਆਸਾ ੧, ਸੋਦ ੧, ੧:੭ (8) 
ਇੰਦਾ ਨਲ 
“ਬ੍ਰਹਮ ਮਹੇਸ ਸਿਧ ਮੁਨਿ ਇੰਦਾ ਮੋਹਿ ਠਾਕੁਰ ਹੀ ਦਰਸਾਰੇ। ” 

- ਦੇਵ ੫, ੨੯, ੧੨ (534) 
ਇੰਦ੍ਰ - 
“ਬ੍ਰਹਮੈ ਇੰਦ੍ਰਿ ਮਹੇਸਿ ਨ ਜਾਣੀ। ? 

- ਮਾਰੂ ੧, ਸੋਲਾ, ੧੧, ੧੪:੨ (1032) 


ਇੰਦੈ - 
“ਕੋਟਿ ਤੇਤੀਸਾ ਦੇਵਤੇ ਸਣੁ ਇੰਦ੍ਰੈ ਜਾਸੀ। ” 


- ਮਾਰੂ ੫, ਵਾਰ ੧੮:੨ (1100) 
ਇੰਦਾਸਣਿ --- ਇੰਦਰ ਦਾ ਆਸਣ 
“ਗਾਵਹਿ ਇੰਦ ਇੰਦਾਸਣਿ ਬੈਠੇ ਦੇਵਤਿਆ ਦਰਿ ਨਾਲੇ। ” 
- ਜਪੁ ੧, ੨੭੧੭ (6) 
ਇੰਦ੍ਰਾਸਣਾ - 
“ਬ੍ਹਮੇ ਤੁਧੁ ਧਿਆਇਨਿ ਇੰਦੂ ਇੰਦਾਸਣਾ। ” 
- ਗੂਜ ੫, ਵਾਰ ੨:੩ (518) 
ਇੰਦਾਸਣਿ - 
“ਗਾਵਨਿ ਤੁਧਨੋ ਇੰਦੂ ਇੰਦ੍ਰਾਸਣਿ ਬੈਠੇ ਦੇਵਤਿਆ ਦਰਿ ਨਾਲੇ। ” 
- ਆਸਾ ੧, ਸੋਦ, ੧, ੧:੭ (8) 
(1) ਬਦਲ 
“ਇੰਦੁ ਵਰਸੈ ਧਰਤਿ ਸੁਹਾਵੀ ਘਟਿ ਘਟਿ ਜੋਤਿ ਸਮਾਣੀ। ” 
- ਮਲਾ ੧, ਅਸ ੪, ੬੨ (1275) 
ਹੋਰ ਰੂਪ: 
ਇੰਦੂ - 
“ਜਿਉ ਧਰਣੀ ਕਉ ਇੰਦੂ ਬਾਲਹਾ ਕੁਸਮ ਬਾਸੁ ਜੈਸੇ ਭਵਰਲਾ। ” (ਮੀਂਹ) 
- ਧਨਾ ਨਾਮ, ੩, ੨੧ (693) 
ਇੰਦ - 
“ਇੰਦ੍ਰੈ ਨੋ ਫੁਰਮਾਇਆ ਵੁਠਾ ਛਹਬਰ ਲਾਇ। ”” 
- ਮਲਾ ੧, ਵਾਰ ੭ਸ, ੩, ੨:੩ (1281) 
(2) ਇੰਦਰ ਦੇਵਤਾ - ਵੇਖੋ “ਇੰਦ? 


ਇੰਦਪੁਰੀ --- ਉਹ ਪੁਰੀ/ਲੋਕ ਜਿਥੇ ਇੰਦਰ ਦੇਵਤੇ ਦਾ ਰਾਜ ਹੈ। 





380 


“ਇੰਦੂਪੁਰੀ ਮਹਿ ਸਰਪਰ ਮਰਣਾ। ”? 
- ਗਉਂ ੫, ਅਸ ੪, ੨੧ (237) 
ਇੰਦੁਲੋਕ ---- ਇੰਦਰ ਦਾ ਮੰਡਲ, ਇਦੂਪੁਰੀ, ਸਵਰਗ 
“ਬ੍ਰਹਮ ਲੋਕ ਅਰੁ ਰੁਦ ਲੋਕ ਆਈ ਇੰਦੂ ਲੋਕ ਤੇ ਧਾਇ। ” 
- ਗੂਜ ੫, ੨੧, ੧:੧ (500) 


- ਭੈਰ ਕਬ, ੧੩, ੫:੧;੨ (1160) 
(2) ਇੰਦਰ ਦੇਵਤਾ, ਵੇਖੋ “ਇੰਦ? 
ਇੰਦਾਦਿ ---- ਇੰਦਰ ਆਦਿਕ ਦੇਵਤੇ 
“ਗਾਵਹਿ ਇੰਦਾਦਿ ਭਗਤ ਪਹਿਲਾਦਿਕ ਆਤਮ ਰਸੁ ਜਿਨਿ ਜਾਣਿਓ। ” 
- ਸਵ ੧, ੨:੩ (1389) 
ਹੋਰ ਰੂਪ: 
ਇੰਦਰਾ ਦਿਕ - 
“ਜਤੀ ਸਤੀ ਸੰਤੋਖੀ ਧਿਆਇਆ ਮੁਖਿ ਇੰਦਰਾ ਦਿਕ ਰਵਿਆ। ”” 
- ਮਾਰੂ ੪, ੨, ੧:੨ (995) 
(ਸੰ.) (1) ਸਰੀਰ ਦੇ ਉਹ ਸੂਖਮ ਤੇ ਸਥੂਲ ਅੰਗ ਜਿੰਨ੍ਹਾਂ ਦੁਆਰਾ ਅੰਦਰਲੇ ਅਥਵਾ 


ਬਾਹਰਲੇ ਵਿਸ਼ਿਆ ਬਾਰੇ ਗਿਆਨ ਪ੍ਰਾਪਤ ਹੋਵੇ: ਇੰਦਰੇ। 
“ਇੰਦੀ ਵਸਿ ਸਚ ਸੰਜਮਿ ਜੁਗਤਾ। ” 


- ਮਾਝ ੩, ੨੧, ੭:੨ (122) 
5 ਗਿਆਨ ਤੇ 5 ਕਰਮ ਇੰਦੀਆਂ ਮੰਨੀਆਂ ਜਾਂਦੀਆਂ ਹਨ ਜੋ ਕ੍ਰਮਵਾਰ ਕੰਨ, 
ਖਲੜੀ, ਅੱਖ, ਜੀਭ, ਨੱਕ ਅਤੇ ਵਾਤ, ਹੱਥ, ਪੈਰ, ਗੁਦਾ ਤੇ ਲਿੰਗ ਹਨ। 
(ਸ਼ਬਦ, ਸਪਰਸ਼, ਰੂਪ, ਰਸ ਤੇ ਗੰਧ). 4 ਅੰਤਹਰਕਣ ਦੀਆਂ ਇੰਦੀਆਂ ਮੰਨੀਆਂ 
ਜਾਦੀਆਂ ਹਨ-ਮਨ, ਬੁੱਧ, ਚਿੱਤ, ਅੰਹਕਾਰ 
ਹੋਰ ਰੂਪ: 
ਇੰਦਰੀਆਂ - 
“ਸਭਿ ਇੰਦੀਆ ਵਸਿ ਕਰਿ ਦਿਤੀਓ ਸਤਵੰਤਾ ਸਾੜਾ। ”” 
- ਮਾਰੂ ੫, ਵਾਰ ੧੦੫ (1097) 
(2) ਵਿਸ਼ੇ ਇੰਦੀ, ਲਿੰਗ 
“ਤਗੁ ਨ ਇੰਦੀ ਤਗੁ ਨ ਨਾਰੀ। ” 
- ਆਸਾ ੧, ਵਾਰ ੧੫ ਸ, ੧, ੪੧ (471) 
“ਜਿਉ ਮੈਗਲੁ ਇੰਦ੍ੀ ਰਸਿ ਪ੍ਰੇਰਿਓ ਤੂ ਲਾਗਿ ਪਰਿਓ ਕੁਟੰਬਾਇਲੇ। ” 
- ਗੋਂਡ ੫, ੨, ੨:੧ (862) 
(3) ਵਿਸ਼ਿਆਂ ਵਾਲੀ ਬਿਰਤੀ 
“ਅਨੇਕ ਜਤਨ ਕਰੇ ਇੰਦੀ ਵਸਿ ਨ ਹੋਈ। ? 
- ਮਾਰੂ ੩, ਸੋਲਾ, ੧੮, ੧੫੧ (1062) 





381 


ਇੰਦੀਜਿਤ --- ਇੰਦਰੇ ਜਿੱਤਣ ਵਾਲਾ 
“ਇੰਦੀ ਜਿਤ ਪੰਚ ਦੋਖ ਤੇ ਰਹਤ । ”” 
- ਗਉ ੫. ਸੁਖ ੯, ੧:੯ (274) 
ਇੰਦੀਰਸ --- ਭੋਗ ਦਾ ਸੁਆਦ 
“ਉਰਝਿ ਰਹਿਓ ਇੰਦ਼ੀਰਸ ਪ੍ਰੇਰਿਓ ਬਿਖੈ ਠਗਉਰੀ ਖਾਵਤ ਹੇ । ”” 
- ਬਿਲਾ ੫, ੮੮, ੧:੨ (821) 
(1) ਇਸ ਦਾ ਬਹੁਬਚਨ, ਇੰਨ੍ਹਾਂ 
“ਬਿਖੈ ਬਿਕਾਰ ਦੁਸਟ ਕਿਰਖਾ ਕਰੇ ਇਨ ਤਜਿ ਆਤਮੈ ਹੋਇ ਧਿਆਈ। ” 
- ਸਿਰੀ ੧, ੨੬, ੨੧ (23) 


“ਨਾਨਕ ਜੋ ਤਿਸੁ ਭਾਵੈ ਸੋ ਥੀਐ ਇਨਾ ਜੰਤਾ ਵਸਿ ਕਿਛੁ ਨਾਹਿ। ” 
- ਸਿਰੀ ੧, ਅਸ ੪, ੮:੩ (55) 

ਇਨੀ - 
“ਇਨੀ ਬਾਤੀ ਸਹੁ ਪਾਈਐ ਨਾਹੀ ਭਈ ਕਾਮਣਿ ਇਆਣੀ। ” 

- ਤਿਲੰ ੧, ੪, ੨੫ (722) 
ਇਨ੍‌ - 
“ਇਨ ਮੈ ਕਛੁ ਨਾਹਿ ਤੇਰੋ ਕਾਲ ਅਵਧ ਆਈ। ” 

- ਧਨਾ ਕਬ ੫, ੧:੨ (692) 


- ਆਸਾ ੧ ਵਾਰ ੧੩੧ (470) 


(2) ਇਸ - 
“ਮੇਰੇ ਰਾਮ ਰਾਇ ਇਨ ਬਿਧਿ ਮਿਲੈ ਗੁਸਾਈ। ” 
- ਗਉ ੫, ੧੨੨", ੪":੧ (205) 


- ਮਾਝ ੩, ਅਸ ੧੮, ੩:੨ (120) 


“ਘਟ ਹੀ ਭੀਤਰਿ ਸੋ ਸਹੁ ਤੋਲੀ ਇਨੁ ਬਿਧਿ ਚਿਤ ਰਹਾਵਾ। ” 
- ਸੂਹੀ ੩, ੯, ੨੩੨ (731) 
ਇਨ੍‌ - 
“ਇਨ ਸਿਉ ਪ੍ਰੀਤਿ ਕਰੀ ਘਨੇਰੀ। ” 
- ਆਸਾ ੧, ੮੭, ੧੧ (392) 


“ਅਨਜਾਨਤ ਕਿਛੁ ਇਨਹਿ ਕਮਾਨੋ ਜਪ ਤਪ ਕਛੁ ਨ ਸਾਧਾ। ” 





382 


- ਗਉ ੫, ੧੬੩", ੧:੧ (215) 
ਹੋਰ ਰੂਪ: 
ਇਨਹੀ - 
“ਭਗਤਿ ਕੈ ਪ੍ਰੇਮਿ ਇਨ ਹੀ ਹੈ ਜਾਨਾਂ। ” (ਇੰਨ੍ਹਾਂ ਨੇ ਹੀ) 
- ਗਉਂ ਕਬ, ਅਸ ੩੬, ੫:੨ (330) 


ਇਨਹੁ - 
“ਮੇਰੇ ਠਾਕੁਰ ਕੇ ਜਨ ਇਨਹੁ ਨ ਬਾਛਹਿ ਹਰਿ ਮਾਗਹਿ ਹਰਿ ਰਸੁ ਦੀਜੈ। ” (ਇੰਨਾ 
ਨੂੰ) 

- ਕਲਿ, ੪ ਅਸ ੧, ੬:੨ (1323) 


“ਚੰਦਨ ਭਗਤਾ ਜੋਤਿ ਇਨੇਹੀ ਸਰਬੇ ਪਰਮਲੁ ਕਰਣਾ। ” 
- ਤਿਲੰ ੧, ੨, ੨੧੨ (721) 
(ਅ.) ਮੁਬਾਲਗਾ, ਬਣਾਵਟ 
“ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ। ? 
- ਤਿਲੰ, ਕਬ, ੧, ੧:੧ (727) 


“ਇਬ ਕੇ ਰਾਹੇ ਜੰਮਨਿ ਨਾਹੀ ਪਛੁਤਾਣੇ ਸਿਰਿ ਭਾਰੋ। ” 
- ਵਡ ੧, ਅਲਾ ੪, ੩:੫ (581) 


(ਸੰ.) - ਇਕ ਬੂਟਾ ਜਿਸ ਦੇ ਬੀਜ ਤੋ ਨਿਕਲਿਆ ਤੇਲ ਬਾਲਣ ਤੇ ਪੁਰਜ਼ਿਆਂ ਨੂੰ 
ਦੇਣ ਲਈ ਵਰਤਿਆ ਜਾਂਦਾ ਹੈ, ਇਹ ਤੇਲ ਦਵਾਈਆਂ ਦੇ ਰੂਪ ਵਿਚ ਇਸਤੇਮਾਲ ਹੁੰਦਾ 
ਹੈ। 
“ਤੁਮ ਚੰਦਨ ਹਮ ਇਰੰਡ ਬਾਪੁਰੇ ਸੰਗਿ ਤੁਮਾਰੇ ਬਾਸਾ। ”? 

- ਆਸਾ ਰਵਿ, ੩, ੧:੧ (486) 


ਇਕ ਪੰਛੀ ਜੋ ਉਚਾ ਉਡਦਾ ਹੈ, ਪਰ ਮੁਰਦਾਰ ਖਾਂਦਾ ਹੈ। 
“ਜਿਥੈ ਡਿਠਾ ਮਿਰਤਕੋ ਇਲ ਬਹਿਠੀ ਆਇ। ”? 
- ਗਉਂ ੫, ਵਾਰ ੧੭ਸ, ੫, ੨:੨ (322) 


ਸ਼ਰਾਰਤ 
“'ਇਲਤਿ ਕਾ ਨਾਉ ਚਉਧਰੀ ਕੂੜੀ ਪੂਰੇ ਥਾਉ। ” 
- ਮਲਾ ੧, ਵਾਰ ੨੨ਸ, ੨, ੧:੩ (1288) 


(1) ਇਸ ਤਰ੍ਹਾਂ, ਇੰਝ, ਇਉ 

“ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ। ” 
- ਧਨਾ ੧, ਸੋਹ ੩, ੩:੨ (13) 

ਹੋਰ ਰੂਪ: 

ਇਵੇ - 

“ਕਹੁ ਨਾਨਕ ਨਿਤ ਇਵੈ ਧਿਆਈ। ”” 





383 


- ਆਸਾ ੫, ੬੦, ੪੧ (386) 
(2) ਹੁਣ (ਮਹਾਨਕੋਸ਼) 
“ਇਵ ਛੁਟੈ ਫਿਰਿ ਫਾਸ ਨ ਪਾਇ।?” 
- ਰਾਮ ੧, ਓਅੰ, ੩੯:੮੯ (935) 


(1) ਇਹੋ ਜਿਹਾ, ਇਸ ਪ੍ਰਕਾਰ ਦਾ 
“ਧ੍ਰਿਗੁ ਇਵੇਹਾ ਜੀਵਣਾ ਜਿਤੁ ਹਰਿ ਪੀਤਿ ਨ ਪਾਇ। ”” 
- ਗੂਜ ੩, ੩, ੧:੧ (490) 
ਹੋਰ ਰੂਪ: 
ਇਵੇਹੀ - 
“ਸਾਦੁ ਨਾਹੀ ਇਵੇਹੀ ਗਲੈ। ” (ਇਹੋ ਜਿਹੀ, ਇਸ) 
- ਸਲੋ ੧, ੨੪੧੨ (1412) 
(2) ਇਸੇ, ਹੁਣ ਦੀ 
“ਨਾਨਕ ਸਿਝਿ ਇਵੇਹਾ ਵਾਰ ਬਹੁੜਿ ਨ ਹੋਵੀ ਜਨਮੜਾ। ”? 
- ਮਾਰੂ ੫, ਵਾਰ ੭ਸ, ੫, ੧:੨ (1096) 
(ਸੰ.) - ਜੋਗੀਆਂ ਅਨੁਸਾਰ ਇਕ ਨਾੜੀ ਜੋ ਖੱਬੀ ਨਾਸਿਕਾ ਤੋ ਕੰਗਰੋੜ ਰਾਹੀ' ਦਿਮਾਗ 
ਤੱਕ ਜਾਂਦੀ ਹੈ, ਜਿਸ ਰਾਹੀ ਪਰਣਾਯਾਮ ਸਮੇ ਸਵਾਸ ਨੂੰ ਅੰਦਰ ਖਿਚਿਆ ਜਾਂਦਾ ਹੈ, 
ਇਸ ਨੂੰ ਚੰਦੂ ਨਾੜੀ ਵੀ ਆਖਿਆ ਜਾਂਦਾ ਹੈ। 
“ਇੜਾ ਪਿੰਗੁਲਾ ਸੁਖਮਨ ਬੰਦੇ ਏ ਅਵਗਨ ਕਤ ਜਾਹੀ। ” 
- ਗਉ ਕਬ, ੫੨, ੧:੨ (334) 


“ਚੇਤਾ ਈ ਤਾਂ ਚੇਤਿ ਸਾਹਿਬੁ ਸਚਾ ਸੋ ਧਣੀ। ? 
- ਗਉ ੫. ਵਾਰ ੨ਸ, ੫, ੧੧ (318) 


(2) ਹੀ 
“ਕਰਮ ਧਰਮ ਸਗਲਾ ਈ ਖੋਵੈ । ” 

- ਧਨਾ ੫, ੨੨, ੩੨ (676) 
“ਐਸੋ ਗਿਆਨ ਬਿਰਲੋ ਈ ਪਾਏ। ” 

- ਬਿਲਾ ੪, ੬, ੧":੧ (803) 
(3) ਸਰਸਵਤੀ (ਮਹਾਨਕੋਸ਼) 
“ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ। ” (ਮ: ਲਛਮੀ ਈ 
ਸਰਸਵਤੀ) 


- ਜਪੁ ੧, ੫੮ (2) 


“ਗਾਹੇ ਨ ਨੇਕੀ ਕਾਰ ਕਰਦਮ ਮਮ ਈ ਚਿਨੀ ਅਹਵਾਲ। ” 
- ਤਿਲੰ ੧, ੧, ੩੨ (721) 
1. (ਸੰ.) ਈਸ਼ਵਰ, ਮਾਲਕ 
“ਜਗਦੀਸ ਈਸ ਗ੍ਰੋਪਾਲ ਮਾਧੋ ਗੁਣ ਗੋਵਿੰਦ ਵੀਚਾਰੀਐ। ” 
- ਰਾਮ ੫, ਛੰਤ ੨, ੧:੫ (925) 





384 


“ਤਉ ਗੁਨ ਈਸ ਬਰਨਿ ਨਹੀ ਸਾਕਉ ਤੁਮ ਮੰਦਰ ਤਮ ਨਿਕ ਕੀਰੇ । ” 
- ਨਟ ੪, ਅਸ ੫, ੮:੧ (983) 


“ਦੁਖ ਨਾਸ ਭਰਮ ਬਿਨਾਸ ਤਨ ਤੇ ਜਪਿ ਜਗਦੀਸ ਈਸਹ ਜੈ ਜਏ। ” 

- ਵਡ ੫. ਛੰਤ ੨, ੩:੪ (578) 
ਈਸਰੁ - (ਸੰ.) 
“ਸੰਪੈ ਕਉ ਈਸਰੁ ਧਿਆਈਐ। ” 

- ਰਾਮ ੧, ਉਅੰ ੫੦:੩ (937) 
ਈਸੈ - 
“ਨਹ ਨੈਣ ਦੀਸੈ ਬਿਨੁ ਭਜਨ ਈਸੈ ਛੋਡਿ ਮਾਇਆ ਚਾਲਿਆ।” 

- ਜੈਤ ੫, ਛੰਤ ੩, ੩:੩ (705) 
(2) ਰਾਜੇ 
“ਮੈਲੇ ਬ੍ਰਹਮੰਡਾਇ ਕੈ ਈਸ। ” 

- ਭੈਰ ਕਬ, ੩, ੨੧੧ (1158) 
(3) ਵਿਸ਼ਨੁ 
“ਈਸ ਮਹੇਸ਼ਰੁ ਸੇਵ ਤਿਨੀ ਅੰਤੁ ਨ ਪਾਇਆ। ” 

- ਮਲਾ ੧, ਵਾਰ ੩:੫ (1279) 
ਸ਼ਿਵ 


“ਖਹਿ ਈਸਰ ਆਖਹਿ ਸਿਧ। ” 
- ਜਪੁ ੧, ੨੬:੧੫ (6) 


ਹੋਰ ਰੂਪ: 


ਈਸਰੁ - 
“ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ। ” 


- ਜਪੁ ੧, ੫੮ (2) 
ਈਸੁ - 
“ਕਾਲ ਕਲਮ ਹੁਕਮੁ ਹਾਥਿ ਕਹਹੁ ਕਉਨੁ ਮੇਟਿ ਸਕੈ ਈਸੁ ਬੰਮੁ ਗ੍ਰਾਨੂ ਧਾਨ ਧਰਤ 
ਹੀਐ ਚਾਹਿ ਜੀਉ। ? 
- ਸਵ ੪, ਗਯੰ ੬:੪ (1402) 


- ਰਾਮ ਬਸ, ੪:੨ (967) 


“ਕਰਿ ਕਿਰਪਾ ਜਾ ਕਉ ਮਿਲੇ ਧਨਿ ਧਨਿ ਤੇ ਈਸੁਰ। ” (ਵਡਾ) 
- ਬਿਲਾ ੫, ੬੧, ੩:੨ (816) 





385 


ਈਸੁਰੁ - 
“ਬਰਨ ਅਬਰਨ ਰੰਕੁ ਨਹੀ ਈਸੁਰੁ ਬਿਮਲ ਬਾਸੁ ਜਾਨੀਐ ਜਗਿ ਸੋਇ। ” (ਵਡਾ 


- ਬਿਲ ਰਵਿ ੨, ੧":੨ (858) 


- ਰਾਮ ੩, ਵਾਰ ੧੨ਸ, ੧, ੨:੫ (952) 
(2) ਈਸ਼ਵਰ, ਵੇਖੋ “ਈਸ? (1) 
(3) ਸ਼ਿਵ, ਵੇਖੋ “ਈਸਰ? 
(1) ਇਥੇ, ਇਸ ਸੰਸਾਰ/ਲੋਕ ਵਿਚ 


“ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ। ” 
- ਗਉ ੫. ਸੋਹ ੫, ੧:੨ (13) 


- ਭੈਰ ੫, ੯, ੩੧੨ (1137) 


“ਛੋਡਿ ਪਸਾਰੁ ਈਹਾ ਰਹੁ ਬਪੁਰੀ ਕਹੁ ਕਬੀਰ ਸਮਝਾਈ। ”” 
- ਗਉ ਕਬ, ੫੪, ੪:੨ (335) 


- ਰਾਮ ੫, ੨੩, ੧":੨ (889) 


“ਉਹਾਂ ਤਉ ਜਾਈਐ ਜਉ ਈਹਾਂ ਨ ਹੋਇ। ” 
੍‌੍ - ਬਸੰ ਰਾਮ ੧, ੨:੪ (1195) 
(3) ਇਸ 
“ਕੋਈ ਜਾਨੈ ਕਵਨੁ ਈਹਾ ਜਗਿ ਮੀਤੁ । ?” 
- ਜੈਤ ੫, ੧, ੧":੧ (700) 
(4) ਕਿਤੇ, ਕਿਸੇ ਥਾਂ 
“ਊਹਾ ਹੁਕਮੁ ਤੁਮਾਰਾ ਸੁਣੀਐ। 
ਈਹਾ ਹਰਿ ਜਸੁ ਤੇਰਾ ਭਣੀਐ। ”” 
- ਮਾਰੂ ੫, ਸਲੋ ੧੦, ੩੨ (1081) 


“ਘਟਿ ਘਟਿ ਰਮਈਆ ਰਮਤ ਰਾਮ ਰਾਇ ਸਭ ਵਰਤੈ ਸਭ ਮਹਿ ਈਕ। ”” 
- ਪੁਭ ੪, ੩, ੪੧੧ (1336) 





3686 


“ਈਘੈ ਨਿਰਗੁਨ ਉਘੇ ਸਰਗੁਨ ਕੇਲ ਕਰਤ ਬਿਚਿ ਸੁਆਮੀ ਮੇਰਾ। ”” 
- ਬਿਲਾ ੫, ੧੧੭, ੧":੨ (827) 


(ਸੰ.) ਵੇਖੋ “ਇਟ? 
ਕਾਠ ਦੀ ਗੁਲੀ ਜੋ ਵਿਚਕਾਰੋ' ਮੋਟੀ ਹੁੰਦੀ ਹੈ। ਇਸ ਨਾਲ ਨੇੜੇ ਦੀ ਰਸੀ ਫੜ ਕੇ ਦੁੱਧ 
ਰਿੜਕਦੇ ਹਨ। 


“ਇਹੁ ਮਨੁ ਈਟੀ ਹਾਥਿ ਕਰਹੁ ਫੁਨਿ ਨੇੜੂਉ ਨੀਦ ਨ ਆਵੈ। ”” 
- ਸੂਹੀ ੧, ੧, ੨:੧ (728) 


- ਬਸੰ ਪ, ਅਸ ੨, ੫:੧ (1192) 


(1) ਇਥੇ, ਇਸ ਲੋਕ ਵਿਚ 
“ਈਤ ਉਤ ਪ੍ਰਭ ਤੁਮ ਸਮਰਥਾ ਸਭੁ ਕਿਛੁ ਤੁਮਰੈ ਹਾਥੈ। ”” 

ਗਉ ੫. ੧੩੫”, ੩:੧ (209) 
(2) (ਸੰ.) ਇਧਰ 
“ਈਤ ਉਤ ਨਹ ਡੋਲੀਐ ਹਰਿ ਸੇਵਾ ਜਾਗਨਿ ਰਾਮ। ” (ਇਧਰ ਉਧਰ) 

- ਬਿਲਾ ੫, ਛੰਤ ੪, ੪:੩ (848) 

“ਗੁਰ ਬਚਨਿ ਕਾਰਜ ਸਰਬ ਪੂਰਨ ਈਤ ਉਤ ਨ ਹਲੀ। ”” 

- ਕੇਦਾ ੫, ੧੪, ੧੧ (1122) 


“ਈਤਹਿ ਊਤਹਿ ਘਟਿ ਘਟਿ ਘਟਿ ਘਟਿ ਤੂੰਹੀ ਤੂੰਹੀ ਮੋਹਿਨਾ। ” (ਹਰ ਥਾਂ, ਉਥੇ 
ਇਥੇ) 


- ਆਸਾ ੫, ੧੪੪, ੧੧ (407) 
(ਅ. ਈਦ) ਪਰਵ, ਉਤਸਵ, ਸ਼ੁਭ ਅਵਸਰ 


“ਜਾ ਕੈ ਈਦਿ ਬਕਰੀਦਿ ਕੁਲ ਗਊਰੇ ਬਧੁ ਕਰਹਿ ਮਾਨੀਅਹਿ ਸੇਖ ਸਹੀਦ ਪੀਰਾ। ” 
- ਮਲਾ ਰਵਿ, ੨, ੨:੧ (1293) 


- ਗੂਜ ੫, ਵਾਰ ੧੧ਸ, ੫, ੨:੧ (521) 


“ਅਗਨਿ ਉਪਾਇ ਈਧਨ ਮਹਿ ਬਾਧੀ ਸੋ ਪ੍ਰਭੁ ਰਾਖੈ ਭਾਈ ਹੇ। ”” 
- ਮਾਰੂ ੫, ਸੋਲ ੧, ੧੦੩ (1071) 
“ਈਧਨ - 
“ “ਈਧਨ ਤੇ ਬੈਸੰਤਰੁ ਭਾਗੈ । ”” 
- ਰਾਮ ੫. ੫੪, ੧੧ (900) 





367 


- ਗਉ ੫. ਸੁਖ ੧੩, ੬:੪ (280) 


“ਈਧਨੁ ਅਧਿਕ ਸਕੇਲੀਐ ਭਾਈ ਪਾਵਕੁ ਰੰਚਕ ਪਾਇ। ” 
- ਸੋਰ ੧, ਅਸ ੪, ੧੦:੧ (637) 


“ਈਭੈ ਬੀਠਲੁ ਉਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ'। ? 
- ਆਸਾ ਨਾਮ, ੨. ੪:੧ (485) 


“ਹੋਇ ਕਿਰਸਾਣੁ ਈਮਾਨੁ ਜੰਮਾਇ ਲੈ ਭਿਸਤੁ ਦੋਜਕੁ ਮੂੜੇ ਏਵ ਜਾਣੀ। ” 
- ਸਿਰੀ ੧, ੨੭, ੧੨ (24) 


- ਸੂਹੀ ੫, ੧੯, ੩੧੧ (741) 


ਈੜੀ, ਗੁਰਮੁਖੀ ਵਰਣਮਾਲਾ ਦਾ ਤੀਜਾ ਅੱਖਰ, ਸੂਰ 
“ਈਵੜੀ ਆਦਿ ਪੁਰਖੁ ਹੈ ਦਾਤਾ ਆਪੇ ਸਚਾ ਸੋਈ। ” 
- ਆਸਾ ੧, ਪਟੀ ੨:੧ (432) 


“ਰਸਕਸ ਆਪੁ ਸਲਾਹਣਾ ਏ ਕਰਮ ਮੇਰੇ ਕਰਤਾਰ। ” 
- ਸਿਰੀ ੧, ੪। ੧੩ (15) 
(2) ਸੰਬੋਧਨ, ਤੇ 
“ਏ ਮਨ ਆਲਸੁ ਕਿਆ ਕਰਹਿ ਗੁਰਮੁਖਿ ਨਾਮੁ ਧਿਆਇ। ” 
- ਸਿਰੀ ੩, ੩੯, ੧":੨ (28) 


- ਆਸਾ ਕਬ, ੧੪, ੧":੧ (479) 


“ਏਉਊ ਜੀਅ ਬਹੁਤੁ ਗੂਭ ਵਾਸੇ । ”” 


“ ਗਉ ੫. ਬਾਅ ੭:੧ (251) 
(2) ਇਹੋ ਜਿਹੇ 
“ਪ੍ਰੀਤਿ ਨਹੀ ਜਉ ਨਾਮ ਸਿਉ ਤਉ ਏਊ ਕਰਮ ਬਿਕਾਰ । ” 
“ ਗਉ ੫. ਬਾਅ ੯:੪ (252) 
“ਰੇਣ ਸਗਲ ਇਆ ਮਨੁ ਕਰੈ ਏਊ ਕਰਮ ਕਮਾਇ। ” 
“ ਗਉ ੫. ਬਾਅ ੩੧:੭ (256) 


-੮-- ਅਣਜਾਣ, ਬੇਸਮਝ 





3688 


“ਅੰਧਾ ਲੋਕੁ ਨ ਜਾਣਈ ਮੂਰਖੁ ਏਆਣਾ। ”? 
“ ਗਉ ਕਬ, ੫੨, ੧:੨ (333) 


“ਰੁੰਡਿਤ ਮੁੰਡਿਤ ਏਕੈ ਸਬਦੀ ਏਇਕਹਹਿ ਸਿਧਿ ਪਾਈ। ”? 
- ਗਉ ਕਬ, ੫੧, ੧:੨ (334) 


“ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ। ? 
- ਆਸਾ ੧, ਵਾਰ ੭ਸ, ੨, ੨੧੨ (466) 


“ਏਸ ਨੋ ਕਿਆ ਆਖੀਐ ਕਿਆ ਕਰੇ ਵਿਚਾਰੀ। ? 
- ਗਉਂ ਕਬ, ੫੦, ੪:੨ (334) 
ਹੋਰ ਰੂਪ: 
ਏਸੁ - 
“ਫਿਰਿ ਏਸੁ ਤਪੇ ਦੈ ਮੁਹਿ ਕੋਈ ਲਗਹੁ ਨਾਹੀ ਏਹੁ ਸਤਿਗੁਰਿ ਹੈ ਫਿਟਕਾਰਿਆ। ”” 
- ਗਉ ੪, ਵਾਰ ੩੦ ਸ ੪, ੧:੧੧ (316) 


(1) ਇਹ, ਹੋਰ ਵੇਖੋ “ਇਹ” 
“ਅੰਧੈ ਨਾਮੁ ਵਿਸਾਰਿਆ ਨ ਤਿਸੁ ਏਹ ਨ ਓਹੁ। ” (ਇਹ ਮਾਇਆ) 
- ਸਿਰੀ ੧, ੩, ੧੯੨ (15) 
(“ਮਹਾਨ ਕੋਸ਼! ਇਥੇ “ਏਹ” ਦੇ ਅਰਥ “ਇਹ ਲੋਕ” ਕਰਦਾ ਹੈ) 
ਹੋਰ ਰੂਪ: 
ਏਹਿ - 
“ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ।” 
- ਜਪੁ ੧, ੧੯:੮ (4) 
(2) ਏਹੁ 
“ਏਹੁ ਲੇਖਾ ਲਿਖਿ ਜਾਣੈ ਕੋਇ। ? 
- ਜਪੁ ੧, ੧੬:੧੬ (3) 
“ਤਬ ਉਹੀ ਉਹੁ ਏਹੁ ਨ ਹੋਈ। ” (ਇਹ ਜੀਵ) 
- ਗਉਂ ਕਬ, ੪੨:੪ (324) 
(2) ਇਹੋ, ਇਹ ਹੀ 
“ਏਹ ਮੁਕਤਾ ਏਹ ਜੁਗਤਾ ਰਾਖਹੁ ਸੰਤ ਸੰਗਾਂਹਿ। ? 
- ਆਸਾ ੫. ੧੪, ੬, ੨੩ (407) 


ਹੋਰ ਰੂਪ: 
ਏਹਿ - 
“ਨਾਨਕ ਮੂਰਖ ਏਹਿ ਗੁਣ ਬੋਲੇ ਸਦਾ ਵਿਣਾਸੁ । 
- ਮਾਝ ੧, ਵਾਰ ੧੨ਸ, ੧, ੧:੮ (143) 


ਏਹੀ - 





3689 


“ਨਿਮਖ ਨਿਮਖ ਏਹੀ ਆਰਾਧਉ। ” 
- ਆਸਾ ੫, ੮੪, ੪੧੧ (391) 
ਏਹੋ - 
“ਧਰਮ ਖੰਡ ਕਾ ਏਹੋ ਧਰਮੁ । ” 
- ਜਪੁ ੧, ੩੫੯੧ (7) 
“ਗੁਣੁ ਏਹੋ ਹੋਰ ਨਾਹੀ ਕੋਇ। ” 
- ਆਸਾਂ ੧, ਸੋਦ ੩, ੩:੩ (9) 
(ਹੋਰ ਵੇਖੋ “ਏਹਾ ”) 
(3) ਐਸੀ 
“ਸਭਹੂ ਤਲੈ ਤਲੈ ਸਭ ਉਪਰਿ ਏਹ ਦ੍ਰਿਸਟਿ ਢ੍ਰਿਸਟਾਏ। ” 
- ਬਿਲਾ ੫, ੮੧, ੩:੧ (820) 
(4) ਇਹੋ ਜਿਹੀ 
“ਮੰਦੇ ਅਮਲ ਕਰੇਦਿਆਂ ਏਹ ਸਜਾਇ ਤਿਨਾਹ। ”” 
- ਸਲੋ ਫਰ, ੪੯:੩ (1380) 
“ਅਭਿਆਗਤ ਏਹੁ ਨ ਆਖੀਅਹਿ ਜਿਨ ਕੈ ਮਨ ਮਹਿ ਭਰਮੁ। ” (ਇਹੋ ਜਿਹੇ ਨੂੰ) 
- ਸਲੋ ੩, ੧:੧ (1413) 
ਹੋਰ ਰੂਪ: 
ਏਹਿ - 
“ਘਾਹੁ ਖਾਨਿ ਤਿਨਾ ਮਾਸੁ ਖਵਾਲੇ ਏਹਿ ਚਲਾਏ ਰਾਹ। (ਇਹੋ ਜਿਹੇ) 
- ਮਾਝ ੧, ਵਾਰ ੧੪ਸ, ੧, ੧੧੨ (144) 
“ਏਹਿ ਸਜਣ ਮਿਲੇ ਨ ਵਿਛੁੜਹਿ ਜਿ ਆਪਿ ਮੇਲੇ ਕਰਤਾਰਿ। ” 
- ਵਡ ੪, ਵਾਰ ੫ਪਸ, ੩, ੧:੪ (587) 


“ਕਬੀਰ ਸੂਖੁ ਨ ਏੱਹ ਜੁਗਿ ਕਰਹਿ ਜੁ ਬਹੁਤੈ ਮੀਤ । ” 

- ਸਲੋ ਕਬ, ੨੧:੧ (1365) 
ਇਧਰ (ਸ਼ਬਦਾਰਥ), ਮੈ (ਮਹਾਨਕੋਸ਼) ਇਸ ਦੇਹ ਦਾ ਇਸ ਜਗਤ ਦੀਆਂ (ਗੁਰੂ ਗ੍ਰੰਥ 
ਕੋਸ਼) ਮੇਰ (ਬਾਣੀ ਪ੍ਰਕਾਸ਼) 

“ਏਹੜ ਤੇਹੜ ਛਡਿ ਤੁ ਗੁਰ ਕਾ ਸਬਦੁ ਪਛਾਣੁ । ” 
੍‌੍ - ਸੋਰ ੪, ਵਾਰ ੧੧ਸ, ੩, ੧:੨ (646) 


- ਸਿਰੀ ੧, ੨੯, ੧":੪ (24) 


“ਸਾਹਿਬੁ ਸਿਮਰਹੁ ਮੇਰੇ ਭਾਈਹੋ ਸਭਨਾ ਏਹੁ ਪਇਆਣਾ। ” 
- ਵਡ ੧, ਅਲ ੧, ੨:੧ (579) 


(ਇਹੋ ਜਿਹੀ, ਇੰਝ ਦੀ ਹੀ) 
“ਜਲੁ ਮਥੀਐ ਜਲੂ ਦੇਖੀਐ ਭਾਈ ਇਹੁ ਜਗੁ ਏਹਾ ਵਥੁ । ”” 





390 


- ਸੋਰ ੧, ਅਸ ੨, ੫:੨ (635) 


“ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ। ”” 
- ਸੂਹੀ ੩, ਵਾਰ ੯ਸ, ੩, ੩:੧ (788) 
“ਏਹਿ ਥਿਤੀ ਵਾਰ ਦੂਜਾ ਦੋਇ। ” 
੍‌ - ਬਿਲਾ ੩, ਵਾ, ੨, ੧੦੨ (843) 
ਹੋਰ ਰੂਪ: 
ਏਹੁ - 
“ਆਸਕੁ ਏਹੁ ਨ ਆਖੀਐ ਜਿ ਲੇਖੈ ਵਰਤੈ ਸੋਇ। ” 
- ਆਸਾ ੧, ਵਾਰ ੨੧ ਸ, ੨, ੧:੪ (474) 
(2) ਇਹ, ਵੇਖੋ “ਏਹ” (1) 
(3) ਇਹੋ, ਵੇਖੋ “ਏਹ” (2) 
(4) ਇਹੋ ਜਿਹੇ - ਵੇਖੋ ਏਹ (4) 


“ਏਹੁ ਨਿਰਤਿਕਾਰੀ ਜਨਮਿ ਨ ਆਵੈ । ? 
- ਰਾਮ ੫, ੮, ੩:੪ (885) 

(2) ਇਹ, ਵੇਖੋ “ਏਹ” (1) 
(3) ਇਹੋ ਹੀ, ਵੇਖੋ “ਏਹਾ” (1) 
(4) ਉਹਨਾਂ, ਵੇਖੋ ਏਹਿ (1) 
(5) ਇਹ ਲੋਕ 
“ਨਾ ਤਿਸੁ ਏਹੁ ਨ ਓਹੁ ਹੈ ਅਵਗੁਣਿ ਫਿਰਿ ਪਛੁਤਾਹਿ। ”” 

- ਰਾਮ ੧, ਓਅੰ ੩੭੨ (934) 


(1) ਕੋਈ (ਭਾਵ) 
“ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋ੍‌ਹੀ। ” 
- ਧਨਾ ੧, ਸੋਹ ੩, ੨:੧ (13) 
(2) ਇਨ, ਵੇਖੋ “ਇਨ” (1) 
(3) ਇਕਲੀ 
“ਢਾਹਿ ਮੜੋਲੀ ਲੂਟਿਆ ਦੇਹੁਰਾ ਸਾ ਧਨ ਪਕੜੀ ਏਕ ਜਨਾ। ” 
- ਗਉ ੩, ੧੪, ੩:੧ (155) 


(4) ਇਕ ਪ੍ਰਭੂ, ਵੇਖੋ ਇਕ (2) 
“ਜੋ ਏਕ ਛਾਡਿ ਅਨ ਕਤਹਿ ਨ ਜਾਹੂ। ” 


- ਗਉਂ ੫. ਬਾਅ ੪:੬ (251) 
ਹੋਰ ਰੂਪ: 
ਏਕੰ - 
“ਕਹੁ ਨਾਨਕ ਸੁਣਿ ਭਰਥਰਿ ਜੋਗੀ ਪਾਰਬੂਹਮ ਲਿਵ ਏਕੰ। ” 
- ਆਸਾ ੧, ੩੭, ੪੧੨ (360) 
(5) ਇਕੋ 





391 


“ਮਨ ਕਰਹਲਾ ਵਡਭਾਗੀਆ ਹਰਿ ਏਕ ਨਦਰਿ ਨਿਹਾਲ। ” 

- ਗਉਂ ੪, ਕਰ ੨, ੪:੧ (235) 
(6) ਇਕਸਾਰ, ਇਕੋ ਜਿਹਾ 
“ਬ੍ਰਹਮ ਗਿਆਨੀ ਕੈ ਧੀਰਜੁ ਏਕ। ਜਿਉ ਬਸੁਧਾ ਕੋਉ ਖੋਦੈ ਕੋਉ ਚੰਦਨ ਲੇਪ। ? 

- ਗਉ ੫, ਸੁਖ ੮, ੧੭ (272) 


(1) ਏਕਤ੍ਹ, ਦਵੈਤ ਦਾ ਅਭਾਵ 
“ਏਕਸੁ ਮਹਿ ਪੁਭੁ ਏਕੁ ਸਮਾਣਾ ਅਪਣੈ ਰੰਗਿ ਸਦਾ ਰਾਤਾ ਹੇ। ? 
- ਮਾਰੂ ੩, ਸੋਲ ੮, ੭:੩ (1051) 
(2) ਇਕ, ਵੇਖੋ “ਇਕਸੁ ” (1) 
(3) ਇਕ ਪ੍ਰਭੂ, ਵੇਖੋ ਇਕਸੁ (2) 


“ਸੰਜੋਗੀ ਮਿਲਿ ਏਕਸੇ ਵਿਜੋਗੀ ਉਠਿ ਜਾਇ। ”” 
- ਸਿਰੀ ੧, ੧੧, ੩:੨ (18) 
(2) ਇਕ ਪ੍ਰਭੂ ਨੂੰ, ਵੇਖੋ “ਇਕਸੁ” (2) 


- ਗਉ ੫. ਬਾਅ ੨ਸ:੨ (250) 


- ਗਉ ੫, ਬਅ ੮:੧ (251) 
“ਣਾ ਕੋ ਜਾਣੈ ਆਪਣੋ ਏਕਹਿ ਟੇਕ ਅਧਾਰ। ? 
- ਗਉ ੫ ਬਾਅ ੩੧੫ (256) 
(2) ਇਕ, ਵੇਖੋ “ਇਕਸੁ ` (1) 
(3) ਇਕ ਪ੍ਰਭੂ, ਵੇਖੋ “ਇਕਸੁ ” (2) 
(4) ਇਕੋ ਵਾਰ 
“ਏਕਹਿ ਆਵਨ ਫਿਰਿ ਜੋਨਿ ਨ ਆਇਆ। ”” 
- ਗਉ ੫. ਬਾਅ ੧੩:੭ (252) 
(5) ਇਕ ਮਨ (ਭਾਵ) 
“ਮਾਰੈ ਏਕਹਿ ਤਜਿ ਜਾਇ ਘੜੇ । ”” 
- ਗਉ ਕਬ, ਬਾਅ, ੨੧:੪ (341) 
(6) ਕਿਸੇ ਨੂੰ, ਕੁੱਝ ਨੂੰ 
“ਏਕਹਿ ਪ੍ਰਾਣ ਪਿੰਡ ਤੇ ਪਿਆਰੀ। ”” 
- ਮਾਰੂ ੫, ੧੮, ੩:੧ (1004) 
(1) ਰਖਿਆ ਕਰਨ ਵਾਲਾ ਹਰੀ, ਕਰਤਾਰ, ਇਕ ਪ੍ਰਭੂ, “ਏਕ ਓਅੰਕਾਰ” ਦਾ ਰੂਪ। 
“ਏਕੰਕਾਰ ਸਤਿਗੁਰ ਤੇ ਪਾਈਐ ਹਉ ਬਲਿ ਬਲਿ ਗੁਰ ਦਰਸਾਇਣਾ। ” 
- ਮਾਰੂ ੫, ਸਲੋ ੭, ੮:੩ (1078) 


ਹੋਰ ਰੂਪ: 
ਏਕੰਕਾਰੁ - 





392 


“ਨਾਨਕ ਦਰਿ ਘਰਿ ਏਕੰਕਾਰੁ । ” 
- ਗੁਰੂ ੧, ੭, ੪:੪ (153) 


“ਦ੍ਰਿਸਟਿ ਆਵੈ ਸਭੁ ਏਕੰਕਾਰੁ । ” 


- ਗਉਂ ੫. ੧੧੫, ੨੨ (189) 
(2) ਇਕ ਰੂਪ 
“ਕਈ ਬਾਰ ਪਸਰਿਓ ਪਾਸਾਰ। ਸਦਾ ਸਦਾ ਇਕੁ ਏਕੰਕਾਰ । ” 
- ਗਉਂ ੫. ਸੁਖ ੧੦, ੭:੬ (276) 


- ਸੂਹੀ ੫, ੧, ੨:੩੧੪ (736) 
ਏਕੰਕਾਰੁ - 
“ਅਨਿਕ ਭਾਂਤਿ ਹੋਇ ਪਸਰਿਆ ਨਾਨਕ ਏਕੰਕਾਰੁ । ? 
- ਗਉ ੫. ਥਿਤੀ ੧ਸ:੨ (296) 
(3) ਅਢ੍ੈਤ ਬ੍ਰਹਮ 
“ਸਾਧਸੰਗਤਿ ਕਉ ਵਾਰਿਆ ਭਾਈ ਜਿਨ ਏਕੰਕਾਰ ਅਧਾਰਾ। ” 
- ਸੋਰ ੫, ੨, ੧:੪ (608) 


““ਜਲਨ ਥਲਨ ਬਸੁਧ ਗਗਨ ਏਕ ਏਕੰਕਾਰੰ। ? 
- ਰਾਮ ੫, ੫੯, ੧":੨ (901) 
ਏਕੰਕਾਰਾ - 
“ਸਾਂਗੁ ਉਤਾਰਿ ਥੰਮ੍ਓ ਪਾਸਾਰਾ ਤਬ ਏਕੋ ਏਕੰਕਾਰਾ। ” 
- ਸੂਹੀ ੫, ੧, ੧:੪ (736) 
ਏਕੰਕਾਰਿ - 
“ਸਿਮਰਿ ਸਿਮਰਿ ਜੀਵਹਿ ਜਨ ਤੇਰੇ ਏਕੰਕਾਰਿ ਸਮਾਈ ਹੇ। ”” 
- ਮਾਰੂ ੫, ਸੋਲਾ ੧, ੧੫:੩ (1072) 
ਏਕੰਕਾਰੀ - 
“ਹਰਿ ਏਕੋ ਸੂਤੁ ਵਰਤੈ ਜੁਗ ਅੰਤਰਿ ਸੂਤੁ ਖਿੰਚੈ ਏਕੰਕਾਰੀ। ” 
- ਗੂਜ ੫, ਅਸ ੧, ੭:੨ (507) 
ਏਕੰਕਾਰੁ - 
“ਹਰਿ ਜੀਉ ਸਦਾ ਧਿਆਇ ਤੁ ਗੁਰਮੁਖਿ ਏਕੰਕਾਰੁ । ” 
੍‌੍ - ਸਿਰੀ ੧, ੪੨, ੧੨ (30) 
“ਜਹ ਦੇਖਉ ਤਹ ਏਕੰਕਾਰੁ । ” 
- ਗਉਂ ੧, ਅਸ ੧੫, ੫:੩ (227) 
ਏਕੰਕਾਰੇ - 
“ਪੰਚ ਜਨਾ ਲੇ ਵਸਗਤਿ ਰਾਖੈ ਮਨ ਮਹਿ ਏਕੰਕਾਰੇ । ”” 





ਜੀ 


- ਆਸਾ ੫, ੪੩, ੧੨ (381) 
ਏਕੰਕਾਰੈ - 
“ਪ੍ਰਾਨ ਅਧਾਰ ਮੀਤ ਸਾਜਨ ਪ੍ਰਭ ਏਕੈ ਏਕੰਕਾਰੈ । ”” 

- ਸਾਰ ੫, ੭੨, ੨੯੧ (1218) 
ਇਕਠੇ, ਇਕ ਥਾਂ ਤੇ ਇਕੱਤਰ (ਕਰ), ਵੇਖੋ “ਇਕਠੇ ? 
“ਲਖ ਮੜਿਆ ਕਰਿ ਏਕਠੇ ਏਕ ਰਤੀ ਲੇ ਭਾਹਿ। ? 

- ਆਸਾ ੧, ੩੨, ੧":੨ (358) 


“ਨੀਰੁ ਧਰਣਿ ਕਰਿ ਰਾਖੇ ਏਕਤ ਕੋਇ ਨ ਕਿਸ ਹੀ ਸੰਗੇ।” 
- ਸਾਰ ੫, ਅਸ ੧, ੩੨ (1235) 


- ਬਸੰ ੧, ਅਸ ੩, ੧:੨ (1188) 
“ਏਕੋ ਰੂਪ, ਏਕੋ ਬਹੁ ਰੰਗੀ ਸਭੁ ਏਕਤੁ ਬਚਨਿ ਚਲਾਵੈਗੋ । ” 
- ਕਾਨ ੪, ਅਸ ੪, ੪:੨ (1310) 


0 


ਇਕੱਠੇ 
“ਮਿਲਿ ਏਕਤ੍ਹ ਵਸਹਿ ਦਿਨੁ ਰਾਤੀ ਪ੍ਰਿਉ ਦੇ ਧਨਹਿ ਦਿਲਾਸਾ ਹੇ। ” 
- ਮਾਰੂ ੫, ਸੋਲਾ ੨, ੨:੩ (1072) 


(1) ਪਹਿਲੀ ਥਿਤ, ਪਹਿਲਾ (ਭਾਵ) 
“ਏਕਮ ਏਕੰਕਾਰੁ ਪਰ੍ਭੁ ਕਰਉ ਬੰਦਨਾ ਧਿਆਇ। ” 
- ਗਉ ੫. ਥਿਤੀ ੧:੧ (296) 
(2) ਅਦੁੱਤੀ ਲਾਸਾਨੀ (ਮਹਾਨਕੋਸ਼) 
“ਏਕਮ ਏਕੈ ਆਪੁ ਉਪਾਇਆ। ?” 
- ਮਾਝ ੩, ਅਸ 2, ੪੧ (113) 


“ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈ ਬਹੁ ਨਾਨਾ ਰੇ। ? 
- ਮਾਲੀ ਨਾਮ, ੩, ੧:੧ (988) 
“ਚੰਦੀ ਹਜਾਰ ਆਲਮ ਏਕਲ ਖਾਨਾਂ। ” (ਇਕੋ ਇਕ, ਇਕੋ ਹੀ) 
- ਤਿਲੰ ੩, ੩:੧ (727) 
ਏਕਲੜੀ ---- ਇਕਲੀ 
“ਸੁਣਿ ਨਾਹ ਪ੍ਰਭੂ ਜੀਉ ਏਕਲੜੀ ਬਨ ਮਾਹੇ। ”” 
- ਗਉ ੧. ਛੰਤ ੨, ੧:੧ (243) 


“ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ । ” 
- ਜਪੁ ੧, ੩੦੯੧ (7) 
(2) ਇਕੋ 





394 


“ਜੋ ਕਿਛੁ ਪਾਇਆ ਸੁ ਏਕਾ ਵਾਰ। ? 
- ਜਪੁ ੧, ੩੧੨ (7) 
“ਏਕਾ ਬਖਸ ਫਿਰਿ ਬਹੁਰਿ ਨ ਬੁਲਾਵੈ। ” (ਇਕੋ ਵਾਰੀ) 
- ਪੁਭਾ ੫, ੧, ੩:੪ (1337) 
(3) ਇਕ ਪ੍ਰਭੂ 
“ਜਹ ਦੇਖਉ ਤਹ ਏਕੋ ਏਕਾ। ” 
- ਬਿਲਾ ੧, ਥਿਤੀ ੧੪:੧ (840) 
“ਤਿਸੁ ਬਿਨੁ ਦੂਜਾ ਅਵਰੁ ਨ ਦੀਸੈ ਏਕਾ ਜਗਤਿ ਸਬਾਈ ਹੇ। ” 
- ਮਾਰੂ ੫ ਸੋਲਾ ੧, ੧੪:੩ (1072) 
(4) ਇਕੋ, ਇਕਤੀ, ਸਮਾਂਨਤਰ 
“ਹਰਿ ਗੁਰ ਮੁਰਤਿ ਏਕਾ ਵਰਤੈ ਨਾਨਕ, ਹਰਿ ਗੁਰ ਭਾਇਆ। ”” 
੍‌ - ਮਾਰੂ ੧, ਸੋਲਾ ੨੨, ੧੦੪੩ (1043) 
(5) ਆਪਣੀ ਆਪਣੀ (ਭਾਵ) 
“ਚਾਰੇ ਦੀਵੇ ਚਹੁ ਹਥਿ ਦੀਏ ਏਕਾ ਏਕਾ ਵਾਰੀ। ” 
- ਬਸੰ ੧, ਅਸ ੮, ੧:੨ (1190) 
(6) ਏਕਤ੍ਹ 
“ਏਕਸੁ ਤੇ ਲਾਖ ਲਾਖ ਤੇ ਏਕਾ ਤੇਰੀ ਗਤਿ ਮਿਤਿ ਕਹਿ ਨ ਸਕਾਉ। ” 
- ਸਾਰ ੫, ੧, ੩੧ (1202) 
(7) ਇਕ ਦੂਜੇ ਵਿਚ ਸਮਾ ਕੇ ਇਕ ਹੋਣਾ 
“ਜਿਉ ਜਲ ਤਰੰਗ ਫੇਨੁ ਜਲ ਹੋਈ ਹੈ ਸੇਵਕ ਠਾਕੁਰ ਭਏ ਏਕਾ । ” 
- ਸਾਰ ੫, ੨੭, ੧੨ (1209) 


ਏਕਾਗਰ ---- (ਸੰ.) ਇਕ ਪਾਸੇ/ਥਾਂ ਤੇ (ਧਿਆਨ ਦਾ) ਜੁੜੇ ਹੋਣਾ 


“ਸਾਵਧਾਨ ਏਕਾਗਰ ਚੀਤ । ” 
- ਗਉ ੫. ਸੁਖ ੨੪, ੫:੨ (295) 


ਏਕਾਦਸੀ --- (ਸੰ.) ਚੰਦਰਮਾਸ ਦੀ ਹਨੇਰੇ ਤੇ ਚਾਣਨੇ ਪੱਖ ਦੀ ਦਸ ਤੇ ਇਕ ਅਰਥਾਤ 11 ਵੀ ਤਿਥਿ 
“ਏਕਾਦਸੀ ਨਿਕਟਿ ਪੇਖਹੁ ਹਰਿ ਰਾਮੁ। ? 
- ਗਉ ੫. ਥਿਤੀ ੧੧:੧ (299) 
(1) ਜ਼ਰਾ ਵੀ (ਭਾਵ) 
“ਅੰਮਾਲੀ ਹਉ ਖਰੀ ਸੁਚਜੀ ਤੈ ਸਹ ਏਕਿ ਨ ਭਾਵਾ। ”? 
- ਵਡ ੧, ੩, ੧:੧੦ (558) 
(2) ਇਕ, ਵੇਖੋ “ਇਕ” (1) 
(3) ਕੁਝ, ਵੇਖੋ “ਇਕ” (4) 
ਏਕਿਆ ---- ਇਕ ਹੋ ਗਏ 


“ਗੁਰ ਬਚਨਿ ਧਿਆਇਆ ਜਿਨਾ ਅਗਮੁ ਹਰਿ ਤੇ ਠਾਕੁਰ ਸੇਵਕ ਰਲਿ ਏਕਿਆ। ” 
- ਕਾਨ ੪, ਵਾਰ ੯:੪ (1316) 


“ਜਬ ਇਨਿ ਏਕੋ ਏਕੀ ਬੂਝਿਆ। ” 





ਇਕ 


- ਗਉਂ ੫ ਅਸ ੧, ੫:੩ (235) 
(2) ਇਕ 
“ਕਹੈ ਨਾਨਕੁ ਛੰਪੈ ਕਿਉ ਛਪਿਆ ਏਕੀ ਏਕੀ ਵੰਡਿ ਦੀਆ। ?” 
- ਆਸਾ ੧, ੭, ੪੩੨ (351) 
“ਏਕੀ ਕਾਰਣਿ ਪਾਪੀ ਭਇਆ। ” (ਇਕ ਗਲਤੀ) 
- ਰਾਮ ੩, ਵਾਰ ੧੪ਸ, ੧, ੧੧੨ (954) 
(3) ਇਕ ਪ੍ਰਭੂ (ਭਾਵ) 
“ਏਕੋ ਏਕੀ ਨੈਨ ਨਿਹਾਰਉ। ”? 
- ਆਸਾ ੫, ੬੪, ੧:੧ (386) 
“ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਇ। ” (ਇਕ ਪ੍ਰਭੂ ਤੋਂ) 
- ਆਸਾ ੧, ਵਾਰ ੨੪:੪ (475) 


“ਪੰਚਾ ਤੇ ਏਕੁ ਛੂਟਾ ਜਉ ਸਾਧ ਸੰਗਿ ਪਗ ਰਉ। ” 
- ਸਾਰ ੫, ੧੩੫, ੧", ੨ (1230) 
(1) ਇਕ ਪ੍ਰਭੂ ਦੇ (ਹੋਏ) 
“ਏਕੇ ਕਉ ਨਾਹੀ ਭਉ ਕੋਇ।” 
- ਬਿਲਾ ੧, ੩, ੩:੩ (796) 


(2) “ਇਕ” ਦਾ, ਇਕ ਪ੍ਰਭੂ 
“ਇਸੁ ਏਕੇ ਕਾ ਜਾਣੈ ਭੇਉ। ” 


- ਰਾਮ ੧, ਓਅੰ ੮:੭ (930) 
“ਏਕੇ ਕਉ ਸਚੁ ਏਕਾ ਜਾਣੈ ਹਉਮੈ ਦੂਜਾ ਦੂਰਿ ਕੀਆ। ” 
- ਰਾਮ ੧, ਸਿਗੋ, ੨੪:੩ (940) 


“ਸਚੁ ਮਿਲੈ ਸੰਤੋਖੀਆ ਹਰਿ ਜਪਿ ਏਕੈ ਭਾਇ। ” 
- ਸਿਰੀ ੧, ੧੨, ੧੩ (18) 
“ਏਕੈ ਜਾਲਿ ਫਹਾਏ ਪੰਖੀ। ? 
- ਗਉਂ ੫, ੮੨, ੪:੧ (180) 
“ਕਾਰਨ ਕਰਨਾ ਧਾਰਨ ਧਰਨਾ। 
ਏਕੈ ਏਕੈ ਸੋਹਿਨਾ। ” (ਇਕੋ ਇਕ) 
- ਆਸਾ ੫, ੧੪੪, ੨੧੨ (40) 
(2) ਇਕ ਪ੍ਰਭੂ 
“ਏਕਮ ਏਕੈ ਆਪੁ ਉਪਾਇਆ। ” 
- ਮਾਝ ੩, ਅਸ ੭, ੪੧੧ (115) 
(3) ਇਕੋ 
“ਸਾਹ ਵਾਪਾਰੀ ਏਕੈ ਥਾਟ। (ਇਕੋ ਬਾਨ੍ਹਣੂੰ) 
- ਆਸਾ ੫, ਅਸ ੧, ੪੨੨ (430) 
“ਏਕੈ ਠਾਹਰ ਦੁਹਾ ਬਸੇਰਾ। ” 
- ਆਸਾ ਕਬ, ੩, ੪੨ (476) 





396 


(4) ਇਕੋ ਜਿਹੇ 
“ਸੋਈ ਸੰਤੁ ਜਿ ਭਾਂਵੈ ਰਾਮ 
ਸੰਤ ਗੋਬਿੰਦ ਕੈ ਏਕੈ ਕਾਮ।੧। ਰਹਾਉ। 

- ਗੋਂਡ ੫, ੧੮, ੧":੨ (867) 
(5) ਇਕ ਸਰੀਰ (ਭਾਵ) ਇਕ ਦੀ ਗਿਣਤੀ ਵਾਲਾ ਪਦਾਰਥ/ਵਸਤੂ 
“ਦਸ ਪਾਤਉ ਪੰਚ ਸੰਗੀਤਾ ਏਕੈ ਭੀਤਰਿ ਸਾਥੇ । ” 

- ਰਾਮ ੫, ੭, ੩੨ (884) 

(6) ਕਿਸੇ ਨੇ ਕੁਝ ਨੇ 
“ਏਕੈ ਸਮੁ ਕਰਿ ਗਾਡੀ ਗਡਹੈ। ” (ਕਿਸੇ ਨੇ ਮਿਹਨਤ ਨਾਲ) 

- ਮਾਰੂ ੫, ੧੮, ੨੧ (1004) 


(1) ਇਕ ਹੀ 
“ਕੀਤਾ ਪਸਾਉ ਏਕੋ ਕਵਾਉ। ” 
- ਜਪੁ ੧, ੧੬੯ (3) 
(2) ਇਕੋ 
“ਗੁਰੁ ਗੁਰੁ ਏਕੋ ਵੇਸ ਅਨੇਕ। ” (ਸਾਰੇ ਗੁਰੂਆਂ ਦਾ ਮੂਲ ਗੁਰੂ ਇਕੋ ਹੈ) 
- ਆਸਾਂ ੧, ਸੋਹ ੨, ੧੨ (12) 
(3) ਇਕੋ ਪ੍ਰਭੁ 
“ਨਾਨਕ ਏਕੋ ਰਵਿ ਰਹਿਆ ਦੂਜਾ ਅਵਰੁ ਨ ਕੋਇ। ” 
- ਸਿਰੀ ੧, ਅਸ ੬, ੮:੩ (57) 
(4) ਇਕ ਮਿਕ 
“ਆਤਮਾ ਪਰਮਾਤਮਾ ਏਕੋ ਕਰੈ । ” 
- ਧਨਾ ੧, ੪, ੧੧੩ (661) 
ਇਤਨੀ ਕੁ (ਸ਼ਬਦਾਰਥ), ਇਸ (ਮਹਾਨਕੋਸ਼), ਇਤਨੀਆਂ (ਗੁਰੂ ਗ੍ਰੰਥ ਕੋਸ਼) 
“ਏਤ ਛਡਾਈ ਮੋਹਿ ਤੇ ਇਤਨੀ ਦ੍ੜਿਤਾਰੀ । ? 
- ਬਿਲਾ ੫, ੪੦, ੨:੧ (810) 
ਏਤੜਿਆ --- ਇਤਨੀਆਂ 
“ਏਤੜਿਆ ਵਿਚਹੁ ਸੋ ਜਨੁ ਸਮਧਾ ਜਿਨਿ ਗੁਰਮੁਖਿ ਨਾਮੁ ਧਿਆਇਆ। ” 
- ਗੂਜ ੩, ਵਾਰ ੧੨ਸ ੩, ੨:੬ (513) 
ਹੋਰ ਰੂਪ: 
ਏਤੜੇ - 
“ਮੈ ਤਨਿ ਅਵਗਣ ਏਤੜੇ ਖਸਮੁ ਨ ਫੇਰੇ ਚਿਤੁ। ” (ਇਤਨੇ, ਐਨੇ) 
- ਸੂਹੀ ੨ ਵਾਰ ੧੫ ਸ, ੧, ੩:੨ (790) 
ਇਤਨਾ, ਐਨਾ 
“ਏਤਾ ਤਾਣੁ ਹੋਵੈ ਮਨ ਅੰਦਰਿ ਕਰੀ ਭਿ ਆਖਿ ਕਰਾਈ। ” 
- ਮਾਝ ੧, ਵਾਰ ੧੯ ਸ, ੧, ੧:੫ (147) 


ਹੋਰ ਰੂਪ: 
ਏਤੀ - 





੬ 


“ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ। ” 
- ਜਪੁ ੧, ੨੩੧੧ (5) 
ਏਤੀਆ - 
“ਏਤੇ ਗੁਣ ਏਤੀਆ ਚੰਗਿਆਈਆਂ ਦੇਇ ਨ ਪਛੋਤਾਵੈ । ” 
- ਪੁਭਾ ੧, ੩, ੩:੨ (1328) 
ਏਤੇ - 
“ਏਤੇ ਕੀਤੇ ਹੋਰਿ ਕਰੇਹਿ। (ਇਤਨੇ) 
- ਜਪੁ ੧, ੨੬:੨੧ (6) 
ਏਤੈ - 
“ਏਤੈ ਜਲਿ ਵਰਸਦੈ ਤਿਖ ਮਰਹਿ ਭਾਗ ਤਿਨਾਂ ਕੇ ਨਾਹਿ। ” 
- ਮਲਾ ੧, ਵਾਰ ੯ਸ ੩, ੨:੪ (1282) 


“ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ। ”” 
- ਜਪੁ ੧, ੩੨੦੩ (7) 
“ਫਰੀਦਾ ਕੋਠੇ ਮੰਡਪ ਮਾੜੀਆ ਏਤੁ ਨ ਲਾਏ ਚਿਤੁ । ” (ਇੰਨਾਂ ਵਿਚ) 
- ਸਲੋ ਫਰ, ੫੧੧ (1380) 
(2) ਇਸ ਤਰ੍ਹਾਂ 
“ਸੁਰਤੀ ਸੁਰਤਿ ਰਲਾਈਐ ਏਤੁ । ”” 
- ਰਾਮ ੧, ੭, ੧੨੧ (878) 


“ਏਤੇ ਕੂਕਰ ਹਉ ਬੇਗਾਨਾ ਭਉਕਾ ਇਸੁ ਤਨ ਤਾਈ। ”” 
- ਬਿਲਾ ੧, ੧, ੪:੨ (795) 
(2) ਇਤਨੇ, ਐਨੇ, ਵੇਖੋ “ਏਤਾ” 
“ਪਾਹਿ ਏਤੇ ਜਾਹਿ ਵੀਸਰਿ ਨਾਨਕਾ ਇਕੁ ਨਾਮੁ। ” (ਓਤਨੇ) 
- ਸਲੋ ੩, ੪:੩ (1413) 


“ਗੁਣ ਗਾਵਾ ਦਿਨੁ ਰੈਣਿ ਏਤੈ ਕੰਮਿ ਲਾਇ। ”” 


- ਰਾਮ ੫, ਵਾਰ ਦਸ, ੫. ੧:੫ (961) 


(2) ਇਤਨੇ, ਐਨੇ, ਵੇਖੋ “ਏਤਾ” 

ਇਹਨਾਂ 

“ਸਤ ਹਤੰ ਪਰਮ ਬਾਦੰ ਅਵਰਤ ਏਥਹ ਸੁਧ ਅਛਰਣਹ। (ਇਹਨਾਂ ਚੰਗੇ ਅੱਖਰਾਂ) 
- ਸਸ ੫, ੬੨੧੨ (1359) 


“ਏਥਹੁ ਛੁੜਕਿਆ ਠਉਰ ਨ ਪਾਇ। ” 
- ਆਸਾ ੩, ੪੫, ੩੨ (362) 


“ਜੀਵਣ ਮਰਣਾ ਜਾਇ ਕੈ ਏਥੈ ਖਾਜੈ ਕਾਲਿ। ? 





398 


- ਸਿਰੀ ੧, ੩, ੨:੧ (15) 
“ਨਾਨਕ ਏਥੈ ਕਮਾਵੈ ਸੋ ਮਿਲੈ ਅਗੈ ਪਾਏ ਜਾਇ। ” (ਇਸ ਲੋਕ ਵਿਚ) 
- ਬਿਹਾ ੪, ਵਾਰ ੧੯ਸ ੩, ੧:੪ (556) 


“ਨਾਨਕ ਨਾਮੁ ਮਿਲੈ ਵਡਿਆਈ ਏਦੂ, ਉਪਰਿ ਕਰਮੁ ਨਹੀ। ” 
- ਰਾਮ ੧, ਅਸ ੧, ੮:੧ (903) 


““ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ ਘਾਹ। ”” 
- ਮਾਝ ੧, ਵਾਰ ੧੪ ਸ, ੧, ੧:੧ (144) 


ਹੋਰ ਰੂਪ: 
ਏਨ੍ਹਾਂ - 
“ਏਨ੍ਹਾਂ ਅਖਰਾ ਮਹਿ ਜੋ ਗੁਰਮੁਖਿ ਬੂਝੈ ਤਿਸੁ ਸਿਰਿ ਲੇਖੁ ਨ ਹੋਈ। ” 
- ਆਸਾਂ ੧, ਪਟੀ ੪੨ (432) 


“ਏਨਿ ਮਾਇਆ ਮੋਹਣੀ ਮੋਹੀਆ ਨਿਤ ਫਿਰਹਿ ਭਰਮਾਈਆ। ” 
- ਮਾਰੂ ੫, ਵਾਰ ੬:੪ (1096) 


€) 


“ਹਉ ਏਨੀ ਟੋਲੀ ਭੁਲੀਅਸੁ ਤਿਸੁ ਕੰਤ ਨ ਬੈਠੀ ਪਾਸਿ ਜੀਉ।” 


- ਸ਼ੂਹੀ ੧, ਕੁਚ ੧:੧੦ (762) 
ਹੋਰ ਰੂਪ: 
ਏਨੀ - 
““ਤਾਹੂ ਖਰੇ ਸੁਜਾਣ ਵੰਵਾ ਏਨੀ ਕਪਰੀ। ” 
- ਸਲੋ ੧, ੩੨ (1410) 


ਏਨੈ ਚਿਤਿ ਕਠੋਰਿ ਸੇਵ ਗਵਾਈਐ। ” 

- ਮਾਝ ੧, ਵਾਰ ੨੭:੩ (146) 
(1) ਇੰਝ, ਇਉਂ, ਇਸ ਤਰ੍ਹਾਂ 
“ਗੁਰ ਸਭਾ ਏਵ ਨ ਪਾਈਐ ਨਾ ਨੇੜੈ ਨਾ ਦੂਰਿ। ” 

- ਸਿਰੀ ੪, ਵਾਰ ੪ਸ, ੩, ੨:੧ (84) 

ਹੋਰ ਰੂਪ: 
ਏਵੈ - 
“ਨਿੰਦਕ ਕੀ ਗਤਿ ਕਤਹੂੰ ਨਾਹੀ ਖਸਮੈ ਏਵੈ ਭਾਣਾ। ” 

- ਆਸਾ ੫. ੪੧, ੩੧ (381) 
(2) ਇਹ ਭੀ - 
“ਨਾਨਕ ਏਵ ਨ ਜਾਪਈ ਕਰਤਾ ਕੇਤੀ ਦੇਇ ਸਜਾਇ। ” 





੬, 


- ਗੁਜ ੩, ਵਾਰ ੨ਸ, ੩, ੧:੬ (509) 
“ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ। ? 
- ਸੋਰ ੪, ਵਾਰ ੧੬ਸ, ੩, ੨:੩ (648) 


“'ਵਿਸਰੁ ਨਾਹੀ ਏਵਡ ਦਾਤੇ । ” 
- ਮਾਝ ੫. ੧੯, ੧:੧ (100) 
“ਨਾਨਕ ਤਿਸੁ ਬਲਿਹਾਰਣੈ ਜਿਸੁ ਏਵਡ ਭਾਗਾ। ” (ਇਤਨੇ ਵੱਡੇ) 
- ਰਾਮ ੫, ਵਾਰ ੧੭:੮ (965) 
“ਨਾ ਹਉ ਥਕਾਂ ਨ ਠਾਕੀਆ ਏਵਡ ਰਖਹਿ ਜੋਤਿ। ” (ਇਤਨੀ) 
- ਸਾਰ ੪, ਵਾਰ ੧੦ਸ, ੧, ੨੩ (1241) 


“ਏਵਡੁ ਊਚਾ ਹੋਵੈ ਕੋਇ। ” 


- ਜਪੁ ੧, ੨੪:੧੩ (5) 


“ਚੰਗਾ ਮੰਦਾ ਕਿਛੁ ਸੁਝੈ ਨਾਹੀ ਇਹੁ ਤਨੁ ਏਵੈ ਖੋਵੈ । ”” 
੍‌ - ਵਡ ੧, ਅਲਾ ੧, ੪:੪ (579) 
“ਮਤੁ ਸੇਜੈ ਕੰਤੁ ਨ ਆਵਈ ਏਵੈ ਬਿਰਥਾ ਜਾਇ। ”? 
- ਸੂਹੀ ੩, ਵਾਰ ੯ਸ, ੩, ੧:੨ (788) 
(2) ਇਸ ਤਰ੍ਹਾਂ ਇੰਝ ਵੇਖੋ “ਏਵ” (1) 


ਸ 


““ਤੁਅ ਸਤਿਗੁਰ ਸੰ ਹੇਤੁ ਨਾਮਿ ਲਾਗਿ ਜਗੁ ਉਧਰਾਉ। ” 
- ਸਵ ੫, ਕਲ, ੧੨, ੨:੨ (1408) 


1. (ਸੰ.) - ਸੌ 
“ਜੇ ਸਉ ਵੇਰੁ ਕਮਾਈਐ ਕੁੜੈ ਕੁੜਾ ਜੋਰੁ । ” 
ਰਾ - ਸਿਰੀ ੧, ੮, ੧੯੨ (17) 
2. (ਸੰ.) - ਸਉਣਾ 
“ਹਰਿ ਭਗਤਾ ਕਾ ਮੇਲੀ ਸਰਬਤ ਸਉ ਨਿਸੁਲ ਜਨ ਟੰਗ ਧਰਿ।” 
- ਬਿਲਾ ੪, ਵਾਰ ੨੨ (849) 
“ਕੰਤਾ ਤੂ ਸਉ ਸੇਜੜੀ ਮੈਡਾ ਹਭੋ ਦੁਖੁ ਉਲਾਹਿ। ” 
੍‌੍ - ਮਾਰੂ ੫, ਵਾਰ, ੨ਸ, ੫, ੨੦੨ (1094) 
ਹੋਰ ਰੂਪ: 
“ਚੰਦ ਸੁਰਜੁ ਦੁਇ ਗੁਫੈ ਨ ਦੇਖਾ ਸੁਪਨੈ ਸਉਣ ਨ ਥਾਉ। ”? 
੍‌੍ - ਸਿਰੀ ੧, ੨, ੧੨੨ (14) 





400 


ਸਉਣਾ - 
“ਬਾਬਾ ਹੋਰੁ ਸਉਣਾ ਖੁਸੀ ਖੁਆਰੁ । ? 


- ਸਿਰੀ ੧, ੭, ੪:"੧ (17) 
ਸਉਦਿਆ - 
“ਜਨ ਨਾਨਕ ਪ੍ਰਭ ਦੇਹੁ ਮਤੀ ਛਡਿ ਆਸਾ ਨਿਤ ਸੂਖਿ ਸਉਦਿਆ। ” 
- ਸੂਹੀ ੪, ਛੰਤ ੬, ੨:੪ (776) 
ਸਉਦੇ - 
“ਸਉਦੇ ਵਾਹੁ ਵਾਹੁ ਉਚਰਹਿ ਉਠਦੇ ਭੀ ਵਾਹੁ ਕਰੇਨਿ। ”” 
- ਗਉਂ ੪, ਵਾਰ ੨੨ਸ, ੪, ੧:੫ (313) 


- ਗਉੜੀ ਬੈਰਾਗਣਿ ੧, ੧੨ (346) 


“ਇਹੁ ਮਨੁ ਬਡਾ ਕਿ ਜਾ ਸਉ ਮਨੁ ਮਾਨਿਆ। ” 
- ਗਉਂ ਕਬ, ਅਸ ੪੨, ੧:੧ (331) 
“ਪਾਖੰਡ ਧਰਮੁ ਪ੍ਰੀਤਿ ਨਹੀ- ਹਰਿ ਸਉ ਗੁਰ ਸਬਦ ਮਹਾ ਰਸੁ ਪਾਇਆ। ”” 
- ਮਾਰੂ ੧, ਸੋਲਾ ੨੨, ੧੪:੩ (1043) 
5. ਵਿਚ, ਵਲ 
“ਤੁਮ ਤਉ ਜਾਚੇ ਭੁਪਤਿ ਰਾਜੇ ਹਰਿ ਸਉ ਮੋਰ ਧਿਆਨਾ। ”” 
੍‌੍ - ਆਸਾ ਕਬ, ੨੬, ੩:੨ (482) 
6. ਲਈ 
“ਹਰਿ ਤਾਰਨ ਤਰਨ ਸਮਰਥ ਸੰਭੈ ਬਿਧਿ ਕੁਲਹ ਸਮੂਹ ਉਧਾਰਨ ਸਉ। ” 
= ਸਮ ੨੯੧੨ (1387) 


“ਚਾਕਰੁ ਕਹੀਐ ਖਸਮ ਕਾ ਸਉਹੇ ਉਤਰ ਦੇਇ। ” 
- ਰਾਮ ੧, ਦਓ ੪੫:੫ (936) 
ਸਉਕਨਿ ---- ਪਤੀ ਦੀ ਦੂਜੀ ਪਤਨੀ 
“ਸਉਕਨਿ ਘਰ ਕੀ ਕੰਤਿ ਤਿਆਗੀ। ” 
- ਆਸਾ ੫, ੯੫, ੧੧੨ (394) 
1. (ਸੰ.) ਸੌਣਾ, ਨੀਂਦ ਲੈਣੀ, ਵੇਖੋ “ਸਉ?” (2) 
“ਚੰਦੁ ਸੂਰਜੁ ਦੁਇ ਗੁਫੈ ਨ ਦੇਖਾ ਸੁਪਨੈ ਸਉਣ ਨ ਥਾਉ। ” 
- ਸਿਰੀ ੧, ੨, ੧:੨ (14) 
ਹੋਰ ਰੂਪ: 
ਸਉਦੇ - 
“ਸਉਦੇ ਵਾਹੁ ਵਾਹੁ ਉਚਰਹਿ ਉਠਦੇ ਭੀ ਵਾਹੁ ਕਰੇਨਿ। ” 
- ਗਉਂ ੪, ਵਾਰ ੨੨ਸ, ੪, ੧:੫ (313) 
2. (ਸੰ.) ਭਲਾ ਅਥਵਾ ਬੁਰਾ ਫਲ ਸੂਚਕ ਕਾਰਣ ਤੇ ਚਿੰਨ੍ਹ, ਸ਼ਗਨ 
“ਛਨਿਛਰਵਾਰਿ ਸਉਣ ਸਾਸਤ ਬੀਚਾਰੁ । 





401 


- ਬਿਲਾ ੩, ਵਾ ੧, ੮:੧ (841) 
“ਨਾਮੁ ਹਮਾਰੈ ਸਉਣ ਸੰਜੋਗ। ”” 
- ਭੈਰ ੫, ੩੫, ੩੧ (1145) 
ਹੋਰ ਰੂਪ: 
ਸਉਣੁ - 
“ਸੋਈ ਸਾਸਤੁ ਸਉਣੁ ਸੋਇ ਜਿਤੁ ਜਪੀਐ ਹਰਿ ਨਾਉ। ” 
- ਸਿਰੀ ੫, ੮੮, ੧੧ (48) 
(ਸੰ.) ਪੁਤਰ ਵਾਲਾ, ਔਲਾਦ ਵਾਲਾ 
“ਸਫਲੁ ਜਨਮੁ ਹਰਿ ਜਨ ਕਾ ਉਪਜਿਆ ਜਿਨਿ ਕੀਨੋ ਸਉਤੁ ਬਿਧਾਤਾ। ”” 
- ਦੇਵ ੫, ੨੧, ੨੧੧ (532) 
1. (ਫਾ. ਸਉਦਾ) ਲੈਣ ਦੇਣ, ਖਰੀਦ ਫਰੋਖਤ, ਵਣਜ ਵਪਾਰ 
“ਨਿਤ ਸਉਦਾ ਸੂਦੁ ਕੀਚੈ ਬਹੁ ਭਾਤਿ ਕਰਿ ਮਾਇਆ ਕੈ ਤਾਈ। ” 
- ਗਉ ੪, ੪੮, ੩:੧ (166) 
“ਗੁਰਮੁਖਿ ਸਉਦਾ ਜੋ ਕਰੇ ਹਰਿ ਵਸਤੁ ਸਮਾਲੇ। ”” 
- ਗਉ ੪, ਵਾਰ ੧੫:੪ (309) 


ਹੋਰ ਰੂਪ: 
ਸਉਦੀ - 
“ਕਾਚੀ ਸਉਦੀ ਤੋਟਾ ਆਵੈ। ? (ਲੈਣ ਦੇਣ, ਵਣਜ) 


- ਮਾਰੂ ੧, ਸੋਲਾ ੧੨, ੧੦੨੧ (1032) 


- ਆਸਾ ੧, ੨੪, ੫੧ (356) 


- ਗਉ ੫, ੧੬੦, ੩:੨ (198) 
2. ਵਪਾਰ ਦੀ ਵਸਤ, ਵਖਰ 
“ਨਾਨਕ ਵਸਤੁ ਪਛਾਣਸੀ ਸਚੁ ਸਉਦਾ ਜਿਸੁ ਪਾਸਿ। ” 
- ਸਿਰੀ ੧, ੧੧, ੪:੩ (18) 
“ਬਿਨੁ ਦਮ ਕੇ ਸਉਦਾ ਨਹੀ ਹਾਟ। ”” 
ਗਉ ੧, ਅਸ ੧੨, ੫:੧ (226) 


ਸਉਦਾਗਰੀ -- ਸਉਦਾ, ਵਾਪਾਰ 


“ਲੈ ਤੁਰੇ ਸਉਦਾਗਰੀ ਸਉਦਾਗਰ ਧਾਵੈ । 

- ਗਉ ੪, ੪੭, ੨੧ (166) 
“ਸੁਣਿ ਸਾਸਤ ਸਉਦਾਗਰੀ ਸਤੁ ਘੋੜੇ ਲੈ ਚਲੁ । ” 

- ਸੋਰ ੧, ੨, ੩੧ (595) 


ਸਉਦਾਗਰੁ --- (ਦਾ. ਸਉਦਾਗਰ) ਵਪਾਰੀ 


“ਲੈ ਤੁਰੇ ਸਉਦਾਗਰੀ ਸਉਦਾਗਰੁ ਧਾਵੈ । ” 





402 


- ਗਉਂ ੪, ੪੭, ੨੧ (166) 


(1) ਸਉਣਾ ਵੇਖੋ “ਸਉਣ” (1) 

(2) ਵਪਾਰ ਵੇਖੋ “ਸਉਦਾ” (1) 

(ਸੰ.) ਅਰਪਨ ਕਰਨਾ, ਭੇਟਾ ਕਰਨਾ 

(ਫਾ. ਸਪੁਰਦਨ) ਸੌਂਪਣਾ, ਹਵਾਲੇ ਕਰਨਾ, ਸਪੁਰਦ ਕਰਨਾ 
“ਤਨੁ ਮਨੁ ਸਉਪਉ ਕ੍ਰਿਸਨ ਪਰੀਤਿ। ”” 


- ਆਸਾਂ ੧, ਅਸ ੪, ੫:੪ (413) 


ਹੋਰ ਰੂਪ: 
ਸਉਪਤੇ - 
“ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ। ? 


- ਸਲੋ ਕਬ, ੨੦੩੦੨ (1375) 


ਸਉਪਾਈ - 
“ਜਿਸ ਕਾ ਗ੍ਰਹਿ ਤਿਨਿ ਦੀਆ ਤਾਲਾ ਕੁੰਜੀ ਗੁਰ ਸਉਪਾਈ। ” 
- ਗਉ ੫, ੧੨੨", ੩੧ (205) 
ਸਉਪਿ - 
“ਤਨੁ ਮਨੁ ਧਨੁ ਗਿਹੁ ਸਉਪਿ ਸਰੀਰੁ । ” 
- ਗਉਂ ਕਬ, ੨੩, ੩:੧ (328) 
ਸਉਪਿਓਨੁ - 
“ਗਿਆਨੁ ਰਾਸਿ ਨਾਮੁ ਧਨੁ ਸਉਪਿਓਨੁ ਇਸੁ ਸਉਦੇ ਲਾਇਕ । ” 
ਮਾਰੂ ੫, ਵਾਰ ੨੧:੬ (1102) 
ਸਉਪਿਆ - 
“ਨਾਨਕ ਸਤਿਗੁਰ ਸੋ ਧਨੁ ਸਉਪਿਆ ਜਿ ਜੀਅ ਮਹਿ ਰਹਿਆ ਸਮਾਇ। ?” 
- ਗੂਜ ੩, ਵਾਰ ਪਸ, ੩, ੧:੭ (510) 
“ਸਉਪੀ - 
“ਸੰਤਨ ਮੋ ਕਉ ਪੂੰਜੀ ਸਉਪੀ ਤਉ ਉਤਰਿਆ ਮਨ ਕਾ ਧੋਖਾ। ” 
੍‌੍ - ਸੋਰ ੫, ੧੯, ੩:੧ (614) 
ਸਉਪੀਐ - 
“ਐਸਾ ਸਤਿਗੁਰੁ ਜੇ ਮਿਲੈ ਤਿਸ ਨੋ ਸਿਰੁ ਸਉਪੀਐ ਵਿਚਹੁ ਆਪੁ ਜਾਇ। ” 
- ਰਾਮ ੩, ਅਨੰ: ੩੦੩ (921) 
ਸਉਪੇ - 
“ਮਨੁ ਤਨੁ ਸਉਪੇ ਆਗੇ ਧਰੇ ਹਉਮੈ ਵਿਚਹੁ ਮਾਰਿ। ” 
- ਸਿਰੀ ੩, ੩੯, ੩:੨ (28) 


“ਜਜਾਕੀ ਵਾਸੁ ਬਨਾਸਪਤਿ ਸਉਰੈ ਤਾਸੁ ਚਰਣ ਲਿਵ ਰਹੀਐ । ”” 

- ਪੁਭਾ ੧, ੬, ੩੪੨ (1329) 
(ਸੰ.) ਪੁਸੰਨ, ਰੀਝਿਆ ਹੋਇਆ 
““ਸੇ ਬੂਝੈ ਜਿਸੁ ਆਪਿ ਬੁਝਾਇਸੀ ਜਿਸੁ ਸਤਿਗੁਰੁ ਪੁਰਖੁ ਪ੍ਰਭੁ ਸਉਲਾ। ” 





403 


- ਕਾਨ ੪, ਵਾਰ ੬:੪ (1315) 


ਸੌੜੀ ਥਾਂ (ਦਰਪਣ, ਸ਼ਬਦ ਕੋਸ਼, ਸ਼ਬਦਾਰਥ), ਸੌਣ ਸਮੇ' ਉਪਰ ਲੈਣ ਵਾਲਾ ਕੱਪੜਾ 
(ਮਹਾਨ ਕੋਸ਼) 
“ਲਬੈ ਮਾਲੈ ਘੁਲਿ ਮਿਲਿ ਮਿਚਲਿ ਉੱਘੇ ਸਉੜਿ ਪਲੰਘੁ । ” 

੍‌ - ਮਲਾ ੧, ਵਾਰ ੨੩ਸ, ੧; ੧੦੨ (1288) 


ਸਿਆਣਾ, ਗਿਆਨਵਾਨ, ਗਿਆਨੀ 


“ਪਘਿਰਿਤ ਕਾਰਨ ਦਧਿ ਮੰਥੈ ਸਇਆਨ। ” 
- ਭੈਰ ਰਵਿ, ੧, ੪:੧ (1167) 


(ਅੰ. ਸਈਸਾਦ) ਸ਼ਿਕਾਰ ਕਰਨ ਵਾਲਾ, ਸ਼ਿਕਾਰੀ 
“ਰੰਨਾਂ ਹੋਈਆ ਬੋਧੀਆ ਪੁਰਸ ਹੋਏ ਸਈਆਦ। ” 

- ਸਾਰ ੪, ਵਾਰ ੧੪ਸ, ੧, ੨੧੧ (1243) 
ਸਸਤੀ (ਸ਼ਬਦਾਰਥ, ਛਾਏ ਸੰਥਿਆ, ਦਰਪਣ), (ਸੰ.) ਪ੍ਰਸੰਸਾਯੋਗ, ਪ੍ਰਸੰਸਿਤ 
“ਸਸਤ ਵਖਰੁ ਤੂੰ ਘਿੰਨਹਿ ਨਾਹੀ ਪਾਪੀ ਬਾਧਾ ਰੇਨਾਇਆ। ” 

- ਆਸਾ ੫, ੧੨੫, ੧੨ (402) 
(ਸੰ.) ਸ਼ਾਸਤਰਾਂ ਦਾ ਗਿਆਤਾ 
“ਧਰਤ ਧਿਆਨੁ ਗਿਆਨੁ ਸਸਤੁਗਿਆ ਅਜਰ ਪਦੁ ਕੈਸੇ ਜਰਉ। ” 
- ਕਲਿ ੫, ੬, ੧":੨ (1322) 
(ਸੰ.) ਹਥਿਆਰ, ਕਟਣ ਦਾ ਸੰਦ 
“ਸਸਤ੍ਰਿ ਤੀਖਣਿ ਕਾਟਿ ਡਾਰਿਓ ਮਨਿ ਨ ਕੀਨੋ ਰੋਸੁ। ” 
- ਮਾਰੂ ੫, ਅਸ ੩, ੧:੧ (1017) 
(ਸੰ.) ਸ਼ੱਕ ਭਰਮ, ਸੰਦੇਹ 
“ਅਨੇਕ ਪਾਤਿਕ ਹਰਣੰ ਨਾਨਕ ਸਾਧ ਸੰਗਮ ਨ ਸੰਸਯਹ। ” 
- ਸਸ ੫, ੬੭੨ (1360) 


ਹੋਰ ਰੂਪ: 
ਸੰਸਾ - 
“ਸੰਸਾ ਇਹੁ ਸੰਸਾਰੁ ਹੈ ਸੁਤਿਆ ਰੈਣਿ ਵਿਹਾਇ। ” 


- ਸਿਰੀ ੩, ੫੮, ੩੧ (36) 
ਸੰਸੇ - 
“ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬੁਹਮ ਗਿਆਨੀ। ”” 

- ਗਉ ੫. ਸੋਹ ੫, ੨:੧ (13) 
ਸੰਸੈ - 
“ਸੰਸੈ ਭਰਮੁ ਨਹੀਂ ਕਛੁ ਬਿਆਪਤ। ? 

- ਗਉ ੫. ਬਾਅ ੩:੫ (250) 
ਸਹਸਾ - 
“ਹਿੰਸਾ ਹਉਮੈ ਗਤੁ ਗਏ ਨਾਹੀ ਸਹਸਾ ਸੋਗੁ । ? 

- ਸਿਰੀ ੧, ੨੦, ੨੧੨ (21) 





404 


ਗੁਰਮੁੱਖੀ ਵਰਣ ਮਾਲਾ ਦਾ ਚੌਥਾ ਅੱਖਰ 
“ਸਸਾ ਸਤਿ ਸਤਿ ਸਤਿ ਸੋਉ। ? 
- ਗਉਂ ੫. ਬਾਅ ੩:੧ (250) 
ਹੋਰ ਰੂਪ: 
ਸਸੈ - 
“ਸਸੈ ਸੋਇ ਸ੍ਰਿਸਟਿ ਜਿਨਿ ਸਾਜੀ ਸਭਨਾ ਸਾਹਿਬੁ ਏਕੁ ਭਇਆ। ”” 
- ਆਸਾ ੧, ਪਟੀ ੧੧ (432) 


ਜਗਤ, ਜੋ ਸੰਸਰਣ ਕਰੇ (ਬਦਲਦਾ ਰਹੇ), ਦੁਨੀਆਂ ਸ੍ਰਿਸ਼ਟੀ 
“ਅਨਿਕ ਅਨਿਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰੁ ਭਇਆ। ”? 
- ਸਿਰੀ ਤ੍ਰਿਲੋ ੨, ੨:੧ (92) 
“ਸੰਸਾਰ ਕੁਪ ਤੇ ਉਧਰਿ ਲੈ ਪਿਆਰੇ ਨਾਨਕ ਹਰਿ ਸਰਣਾਇ। ”? 
੍‌੍ - ਆਸਾ ੫, ਬਿਰ ੩, ੮:੧ (432) 
“ਜਿਹ ਘਰੁ ਬਨੁ ਸਮਸਰਿ ਕੀਆ ਤੇ ਪੂਰੇ ਸੰਸਾਰ। ” 
- ਮਾਰੂ ਕਬ, ੨, ੧:੨ (1103) 
ਹੋਰ ਰੂਪ: 
ਸੰਸਾਰੰ - 
“ਮਾਇਆ ਮੋਹੁ ਤਬ ਬਿਸਰਿ ਗਇਆ ਜਾ ਤਜੀਅਲੇ ਸੰਸਾਰੰ। ? 
- ਸਿਰੀ ਤ੍ਰਿਲੋ, ੨, ੩:੨ (92) 


€) 


ਸਸਾਰਸ 


“ਸਾਗਰੰ ਸੰਸਾਰਸੁ ਗੁਰ ਪਰਸਾਦੀ ਤਰਹਿ ਕੇ। ” 


- ਸਸ ੧, ੨੧੨ (1353) 
ਸੰਸਾਰਹ - 
“ਜਿਤਤੇ ਬਿਸੂ ਸੰਸਾਰਹ ਨਾਨਕ ਵਸੁੰ ਕਰੋਤਿ ਪੰਚ ਤਸਕਰਹ। ” 
- ਸਸ ੫, ੨੯੫ (1356) 
“ਕੀਰਤਿ ਰਵਿ ਕਿਰਣਿ ਪ੍ਰਗਟਿ ਸੰਸਾਰਹ ਸਾਖ ਤਰੋਵਰ ਮਵਲ ਸਰਾ। ” (ਸੰਸਾਰ 
ਵਿਚ) 
- ਸਵ ੩, ੧:੫ (1392) 
ਸੰਸਾਰਾ - 
“ਸੋ ਮੁਕਤਾ ਸਾਗਰ ਸੰਸਾਰਾ। ” 
- ਮਾਝ ੫, ੨੪, ੩੨ (101) 
“ਭੈ ਮਹਿ ਰਚਿਓ ਸਭੁ ਸੰਸਾਰਾ। ? (ਸ੍ਰਿਸ਼ਟੀ) 
- ਗਉ ੫. ੧੩੨, ੧:੧ (192) 
“ਕੂੜੁ ਕਪਟੁ ਕਮਾਵਦੜੇ ਜਨਮਹਿ ਸੰਸਾਰਾ। ” (ਸੰਸਾਰ ਵਿਚ) 
- ਆਸਾ ੫, ੧੩, ੩੨ (461) 
ਸੰਸਾਰਿ - 
“ਜਿਨ ਖਿਨੁ ਪਲੁ ਨਾਮੁ ਨ ਵੀਸਰੈ ਤੇ ਜਨ ਵਿਰਲੇ ਸੰਸਾਰਿ। ? 
- ਸਿਰੀ ੧, ੨੦, ੧੨ (21) 
“ਬੰਧਨ ਮਾਤ ਪਿਤਾ ਸੰਸਾਰਿ। ” (ਸੰਸਾਰੀ, ਸੰਸਾਰ ਦੇ) 





405 


- ਆਸਾ ੧, ਅਸ ੧੦, ੨੧ (416) 
“ਦੂਖ ਭੂਖ ਸੰਸਾਰਿ ਕੀਏ ਸਹਸਾ ਏਹੁ ਚੁਕਾਵਹੇ। ” (ਦੁਨੀਆਂ ਵਿਚ) 
- ਵਡ ੧, ਛੰਤ ੨, ੬:੫ (567) 
ਸੰਸਾਰਿਆ - 
“ਕਰੁ ਗਹਿ ਲੇਹੁ ਦਇਆਲ ਸਾਗਰ ਸੰਸਾਰਿਆ। ” (ਸੰਸਾਰ ਰੂਪੀ) 
- ਜੈਤ ੫, ਵਾਰ ੧੬੫ (709) 
“ਗੁਰਮੁਖਿ ਕੀਤੋ ਥਾਟੁ ਸਿਰਜਿ ਸੰਸਾਰਿਆ। ” (ਸੰਸਾਰ ਨੂੰ) 
- ਮਾਰੂ ੫, ਵਾਰ ੧:੨ (1096) 
ਸੰਸਾਰੀ - 
“ਅਨਦ ਰੂਪ ਪ੍ਰਗਟੇ ਸੰਸਾਰੀ। ” (ਸੰਸਾਰ ਵਿਚ) 
- ਰਾਮ ੫, ੧੪, ੨:੪ (887) 
“ਮਾਨੈ ਬਾਸੈ ਨਾਨਾ ਭੇਦੀ ਭਰਮਤੁ ਹੈ ਸੰਸਾਰੀ। ” (ਸੰਸਾਰ ਵਿਚ) 
- ਪ੍ਰਭਾ ਨਾਮ, ੧, ੨੧੨ (1350) 


- ਜਪੁ ੧, ੩੩੬ (7) 


“ਮਨ ਪਿਆਰਿਆ ਜੀਉ ਮਿਤ੍ਰਾ ਬਿਖੁ ਸਾਗਰੁ ਸੰਸਾਰੇ। ? 

- ਸਿਰੀ ੫, ਛੰਤ ੨, ੨੨ (79) 
“ਗੁਰਮੁਖਿ ਅਲਿਪਤੁ ਰਹੈ ਸੰਸਾਰੇ। ” (ਸੰਸਾਰ ਤੋਂ) 

- ਮਾਝ ੩, ਅਸ ੧੫, ੩੧ (118) 
ਸੰਸਾਰੈ - 
““ਊੱਧੋ ਕਵਲੁ ਸਗਲ ਸੰਸਾਰੈ। ” (ਸੰਸਾਰ ਦਾ) 

- ਗਉ ੧, ਅਸ ੧੧, ੨੧ (225) 
“ਨਿਹਚਲੁ ਕੋਇ ਨ ਦਿਸੈ ਸੰਸਾਰੈ। ” 

- ਗਉ ੧, ਅਸ ੧੪, ੫:੨ (227) 


ਸੰਸਾਰੋ - 
“ਸੋਈ ਮਉਲਾ ਜਿਨਿ ਜਗੁ ਮਉਲਿਆ ਹਰਿਆ ਕੀਆ ਸੰਸਾਰੋ। ”” 
- ਸਿਰੀ ੧, ੨੮, ੧੧੧ (24) 


ਸੰਸਾਰੋਵਾ - 
“ਬਾਬਾ ਆਇਆ ਹੈ ਉਠਿ ਚਲਣਾ ਅਧ ਪੰਧੈ ਹੈ ਸੰਸਾਰੋਵਾ। ? 
- ਵਡ ੧, ਅਲਾ ੪, ੨: ੧ (581) 


- ਤਿਲੰ ੫, ੨, ੪:੨ (724) 


- ਗੋਂਡ ੫, ੬, ੨:੪ (863) 





406 


“ਪੰਚ ਦੂਤ ਮੁਹਹਿ ਸੰਸਾਰਾ। ” (ਸੰਸਾਰ ਦੇ ਲੋਕਾਂ ਨੂੰ) 


- ਮਾਝ ੩, ੭, ੨:੧ (113) 
“ਮੈ ਨ ਮਰਉ ਮਰਿਬੋ ਸੰਸਾਰਾ। ? (ਸੰਸਾਰੀ ਲੋਕ) 
- ਗਉਂ ਕਬ, ੧੨, ੧":੧ (325) 
ਸੰਸਾਰੀ - 
“ਤਾ ਕਉ ਕਛੁ ਨਾਹੀ ਸੰਸਾਰੀ। ” (ਦੁਨੀਆਂ ਦੇ ਲੋਕਾਂ ਦੀ) (ਸ਼ਬਦਾਰਥ) 
- ਗਉ ੫, ੧੧੦, ੧":੨ (108) 
“ਕਿਰਿਆਚਾਰ ਕਰਹਿ ਖਟੁ ਕਰਮਾ ਇਤੁ ਰਾਤੇ ਸੰਸਾਰੀ। ” (ਦੁਨੀਆਂ ਦੇ ਲੋਕ) 
- ਗੂਜ ੫, ੨, ੧੧ (495) 


- ਗਉਂ ੫, ੯੭, ੩:੧ (185) 


- ਗਉ ੫. ਸੁਖ ੮, ੪:੧੦ (273) 


- ਰਾਮ ੧, ਅਸ ੨, ੧:੪ (903) 


“ਸਾਸਤੁ ਬੇਦੁ ਬਕੈ ਖੜੋ ਭਾਈ ਕਰਮ ਕਰਹੁ ਸੰਸਾਰੀ। ? 
- ਸੋਰ ੧, ਅਸ ੨, ੨੧੧ (635) 
(3) ਸੰਸਾਰ ਰਚਨ ਵਾਲਾ 
“ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ। ? 
- ਜਪੁ ੩੦੨ (7) 
(4) ਸੰਸਾਰ ਵਿਚ ਖਚਿਤ ਹੋਣ ਵਾਲੀ ਬਿਰਤੀ, ਸੰਸਾਰੀਆਂ ਵਾਲੀ ਚਾਲ, ਸੰਸਾਰੀ 
ਮੁਠਾ (1123) 
“ਕਾਮੁ ਕ੍ਰੋਧ ਦੁਇ ਕੀਏ ਜਲੇਤਾ ਛੂਟਿ ਗਈ ਸੰਸਾਰੀ। ” 
- ਰਾਮ ਕਬ, ੨, ੨੨ (969) 


(ਸੰ.) 1. ਚੰਦਰਮਾ 
“ਦਿਨੁ ਰਵਿ ਚਲੈ ਨਿਸਿ ਸਸਿ ਚਲੈ ਤਾਰਿਕਾ ਲਖ ਪਲੋਇ। ”” 
- ਸਿਰੀ ੧, ਅਸ ੧੭, ੮:੧ (64) 


“ਸੂਰੁ ਮੁਕਤਾ ਸਸੀ ਮੁਕਤਾ ਬ੍ਰਹਮ ਗਿਆਨੀ ਅਲਿਪਾਇ। ” 

- ਮਾਰੂ ੫. ੧੧, ੪:੧ (1001) 
ਸਸੀਅ - 
“ਅੰਮ੍ਰਿਤ ਸਸੀਅ ਧੇਨ ਲਛਿਮੀ ਕਲਪਤਰ ਸਿਖਰਿ ਸੁਨਾਗਰ ਨਦੀ ਚੇ ਨਾਥੰ। ”” 

- ਧਨਾ ਤ੍ਰਿਲੋ, ੧, ੪:੧ (695) 
ਸਸੀਅਰ - 





407 


“ਕਈ ਕੋਟਿ ਸਸੀਅਰ ਸੂਰ ਨਖੁਤ੍ਰ। ” 
- ਗਉਂ ੫. ਸੁਖ ੧੦, ੩:੭ (296) 
ਸਸੀਅਰੁ - 
“ਸਸੀਅਰੁ ਗਗਨਿ ਜੋਤਿ ਤਿਹੁ ਲੋਈ। ”” 
- ਬਿਲਾ ੧, ਥਿਤੀ ੧੯:੩ (840) 
(2) ਯੋਗ ਮੱਤ ਅਨੁਸਾਰ ਖੱਬਾ ਸੁਰ (ਪਿੰਗਲਾ ਸੁਰ) ਅਤੇ ਮਸਤਕ ਵਿਚ ਸਥਿਤ 
ਚੰਦਰਮਾ ਜਿਸ ਤੋ' ਅੰਮ੍ਰਿਤ ਟਪਕਦਾ ਹੈ । 
“ਰਵਿ ਸਸਿ ਲਉਕੇ ਇਹੁ ਤਨੁ ਕਿੰਗੁਰੀ ਵਾਜੈ ਸਬਦੁ ਨਿਰਾਰੀ। ”” 
- ਰਾਮ ੧, ਅਸ ੯, ੭:੧ (907) 
(ਸੰ.) ਸਹੁਰੇ ਦੀ ਇਸਤਰੀ, ਵਹੁਟੀ/ਪਤੀ ਦੀ ਮਾਂ 
“ਸੁ ਵਿਰਾਇਣ ਨਾਨਕ ਜੀਉ ਸਸੁਰਾਵਾਦੀ ਜੇਠੋ ਪਉ ਪਉ ਲੂਹੈ। ” 
- ਰਾਮ ੫, ਵਾਰ ੧੩ਸ, ੫, ੨:੧ (963) 
ਹੋਰ ਰੂਪ: 
ਸਸੁੜਿ - 
““ਸਸੁੜਿ ਸੁਹੀਆ ਕਿਵ ਕਰੀ ਨਿਵਣੁ ਨ ਜਾਇ ਥਣੀ। ” 
- ਸਲੋ ੧, ੧:੧ (1410) 
ਸਸੁੜੀਆਹਿ - 
“ਨਾ ਭੈਣਾ ਭਰਜਾਈਆ ਨਾ ਸੇ ਸਸੁੜੀਆਹ। ” 
- ਮਾਰੂ ੧, ੧੦, ੧:੧ (1015) 


ਸਸੂ - 
“ਸਸੂ ਤੇ ਪਿਰਿ ਕੀਨੀ ਵਾਖਿ। ” 


- ਆਸਾ ੫, ੨, ੧੧ (370) 


(ਸੰ.) ਸਹੁਰਾ, ਪਤੀ/ਪਤਨੀ ਦਾ ਪਿਤਾ 
“ਸਾਸੁ ਕੀ ਦੁਖੀ ਸਸੁਰ ਕੀ ਪਿਆਰੀ ਜੇਠਿ ਕੇ ਨਾਮਿ ਡਰਉ ਰੇ।” 
- ਆਸਾ (ਕਬ), ੨੫, ੧੧ (482) 
ਹੋਰ ਰੂਪ: 
ਸਸੁਰਾ - 
“ਸਸੁ ਵਿਰਾਇਣਿ ਨਾਨਕ ਜੀਉ ਸਸੁਰਾ ਵਾਦੀ ਜੇਠੋ ਪਉ ਪਉ ਲੂਹੈ। ” 
- ਰਾਮ ੫. ਵਾਰ ੧੩ਸ, ੫. ੨੧ (963) 
ਸਸੁਰੈ - 
“ਮਾਇ ਬਾਪ ਕੋ ਬੇਟਾ ਨੀਕਾ ਸਸੁਰੈ ਚਤੁਰੁ ਜਵਾਈ। ”” 
- ਸੋਰ ੧, ੩, ੧:੧ (596) 
(2) ਸਸ, ਸਹੁਰਾ 
“ਸਰਮ ਸੁਰਤਿ ਦੁਇ ਸਸੁਰ ਭਏ। ” 
- ਗਉ ੧, ੩, ੨:੧ (152) 


(ਸੰ.) 1. ਸਹੁਰੇ ਦਾ ਘਰ 
“ਸਸੁਰੈ ਪੇਈਐ ਤਿਸੁ ਕੰਤੁ ਕੀ ਵਡਾ ਜਿਸੁ ਪਰਵਾਰੁ । ” 





408 


- ਮਾਝ ੫, ਦਿਨ ੨:੩ (137) 
(2) ਸਹੁਰਾ, ਪਤੀ/ਪਤੀ ਦਾ ਪਿਤਾ, ਵੇਖੋ “ਸਸੁਰ 


(1) ਸਹੇ 
“ਰੂਪ ਕੰਨਿਆ ਸੁੰਦਰਿ ਬੇਧੀ ਸਸੈ ਸਿੰਘ ਗੁਨ ਗਾਏ। ”” 

੍‌੍ - ਆਸਾ ਕਬ, ੬, ੩:੨ (477) 
(2) ਗੁਰਮੁੱਖੀ ਵਰਣਮਾਲਾ ਦਾ ਚੌਥਾ ਅੱਖਰ, ਵੇਖੋ “ਸਸਾ? 


(1) ਸਹਾਰਾ, ਆਸਰਾ, ਓਟ 
“ਨਾਨਕ ਸਹ ਪਕਰੀ ਸੰਤਨ ਕੀ ਰਿਦੈ ਭਏ ਮਗਨ ਚਰਨਾਰਾ। ”” 
- ਸੋਰ ੫, ੧੫, ੪੨ (613) 
(2) (ਫਾ. ਸ਼ਹੁ) ਪਤੀ 
“ਚਾਰੇ ਕੁੰਡਾ ਭਾਲੀਆ ਸਹ ਬਿਨੁ ਅਵਰੁ ਨ ਜਾਇ। ”? 
- ਸਿਰੀ ੫, ੮੯, ੨:੩ (49) 


“ਨਾਨਕ ਧੰਨੁ ਸੁਹਾਗਣੀ ਜਿਨ ਸਹਿ ਨਾਲਿ ਪਿਆਰੁ। ” 

- ਸਿਰੀ ੧, ੧੩, ੫:੩ (19) 
ਸਹੁ - 
“ਹਰਿ ਜਸੁ ਵਖਰੁ ਲੈ ਚਲਹੁ ਸਹੁ ਦੇਖੈ ਪਤੀਆਇ। ” 

- ਸਿਰੀ ੧, ੨੩, ੧":੨ (22) 


ਸੰਹੈ - 
“ਭਗਤਿ ਕਰਹੁ ਤੁਮ ਸੰਹੈ ਕੇਰੀ ਜੋ ਸਹ ਪਿਆਰੇ ਭਾਵਏ । ? 
- ਆਸਾ ੩, ਛੰਤ ੭, ੧:੩ (440) 


“ਸਹੋ - 
“ਸੋ ਸਹੋ ਅਤਿ ਨਿਰਮਲੁ ਦਾਤਾ ਜਿਨਿ ਵਿਚਹੁ ਆਪੁ ਗਵਾਇਆ ਰਾਮ। ”” 
- ਸੂਹੀ ੩, ਛੰਤ ੬, ੩:੨ (771) 
(3) ਮਾਲਕ 
“ਗੁਰਮੁਖਿ ਹੁਕਮੁ ਮੰਨੇ ਸਹ ਕੇਰਾ ਹੁਕਮੇ ਹੀ ਸੁਖੁ ਪਾਏ। ” 
- ਸਲੋ ੪, ੧੮:੧ (1422) 
ਹੋਰ ਰੂਪ: 
ਸਹਿ - 
“ਸਹਿ ਟਿਕਾ ਦਿਤੋਸੁ ਜੀਵਦੈ । ”” 
- ਰਾਮ ਸਬ, ਵਾਰ ੧:੭ (966) 
ਸਹੁ - 
“ਸਭਨਾ ਕਾ ਸਹੁ ਏਕੁ ਹੈ ਸਦ ਹੀ ਰਹੈ ਹਜੂਰਿ। ” 
__- ਗੂਜ ੩, ਵਾਰ ੧੬ਸ, ੩, ੧:੧ (510) 


“ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ। ” 





409 


- ਆਸਾ ਕਬ, ੧੩, ੩:੨ (478) 


- ਰਾਮ ੩, ਵਾਰ ੧੪ਸ, ੩, ੧:੧ (953) 
ਸਹਸਾ - 
“ਦੇ ਦੇ ਮੰਗਹਿ ਸਹਸਾ ਗੁਣਾ ਸੋਭਾ ਕਰੇ ਸੰਸਾਰੁ । ? 
੍‌੍ - ਆਸਾ ੧, ਵਾਰ ੬ਸ, ੧, ੧:੮ (466) 
ਸਹਸੈ - 
“ਬਿਰਹ ਵਿਛੋੜਾ ਧਣੀ ਸਿਉ ਨਾਨਕ ਸਹਸੈ ਗੰਠਿ। ? 
- ਗਉ ੫. ਵਾਰ ੭”ਸ, ੫, ੧:੨ (319) 
ਸਹਸਬਾਹੁ --- ਹਜ਼ਾਰ ਬਾਹਾਂ ਵਾਲਾ ਅਰਜਨ 
“£ਸਹਸਬਾਹੁ ਮਧੁ ਕੀਟ ਮਹਖਾਸਾ। ”” 
- ਗਉ ੧, ਅਸ ੯, ੬:੧ (224) 


(ਸੰ.) (1) ਸ਼ੱਕ, ਭਰਮ 
“ਏਹੁ ਸਹਸਾ ਮੁਲੇ ਨਾਹੀ ਭਾਉ ਲਾਏ ਜਨੁ ਕੋਇ। ? 
- ਸਿਰੀ ੩, ੪੪, ੪੨ (30) 
“ਗੁਨ ਨਿਧਾਨ ਨਿਤਿ ਗਾਵੈ ਨਾਨਕੁ ਸਹਸਾ ਦੁਖੁ ਮਿਟਾਇ। ”” 
- ਆਸਾ ੫, ੩੧, ੨੨ (378) 


- ਬਿਲਾ ੫, ੪੬, ੨:੧ (812) 


- ਸਿਰੀ ੫, ੭੨, ੧੨ (42) 


“ਬਿਰਹ ਵਿਛੋੜਾ ਧਣੀ ਸਿਉ ਨਾਨਕ ਸਹਸੈ ਗੰਠਿ। ? 
- ਗਉ ੫. ਵਾਰ ੭ਸ ੫. ੧:੨ (319) 


(2) ਫਿਕਰ, ਚਿੰਤਾ 
“ਲਹਿਓ ਸਹਸਾ ਬੰਧਨ ਗੁਰਿ ਤੋਰੇ ਤਾਂ ਸਦਾ ਸਹਜ ਸੁਖੁ ਪਾਇਓ। ” 
- ਗਉ ੫, ੧੨੩", ੨:੧ (205) 
“ਜਨਮ ਮਰਣ ਕੋ ਚੁਕੋ ਸਹਸਾ ਸਾਧ ਸੰਗਤਿ ਦਰਸਾਰੀ। ” 
- ਗਉ ੫, ੧੨੮. “੩:੨ (207) 
“ਛੂਟਨ ਕੋ ਸਹਸਾ ਪਰਿਆ ਮਨ ਬਉਰਾ ਰੇ ਨਾਚਿਓ ਘਰ ਘਰ ਬਾਰਿ। ” 





410 


- ਗਉ ਕਬ, ੫੭, ੨:੨ (336) 
(3) ਹਜ਼ਾਰ (ਦੇਖੋ “ਸਹਸਾ ) 
“ਦੇ ਦੇ ਮੰਗਹਿ ਸਹਸਾ ਗੁਣਾ ਸੋਭ ਕਰੇ ਸੰਸਾਰੁ । ? 
ਤੁ - ਆਸਾ ੧, ਵਾਰ ੬ਸ, ੧, ੧:੮ (466) 
“ਸਹਸ ਨੇਤ੍ਰ ਮੁਰਤਿ ਹੈ ਸਹਸਾ ਇਕੁ ਦਾਤਾ ਸਭ ਹੈ ਮੰਗਾ। ” 
੍‌੍ - ਮਾਰੂ ੫, ਸੋਲਾ ੧੧, ੪੮੩ (1082) 
ਸਹਸਮੁਖ --- ਹਜ਼ਾਰ ਮੂੰਹ ਵਾਲਾ, ਸ਼ੇਸ਼ਨਾਗ 
“ਰਾਮ ਰਵਣ ਦੁਰਤ ਦਵਣ ਸਕਲ ਭਵਣ ਕੁਸਲ ਕਰਣ ਸਰਬ ਭੂਤ ਆਪਿ ਹੀ 
ਦੇਵਾਧਿ ਦੇਵ ਸਹਸ ਮੁਖ ਫਨਿੰਦ ਜੀਉ । ? 
- ਸਵ ੪, ਗਯੰ ੯:੩ (1403) 
ਸਹਸਾਕਿਰਤਾ - ਸੰਸਕ੍ਰਿਤ, ਪਾਲੀ ਤੇ ਪ੍ਰਾਕ੍ਰਿਤ ਤੋ ਰਲ ਕੇ ਬਣੀ ਭਾਸ਼ਾ ਜਿਸ ਨੂੰ ਗਾਥਾ ਕਰਕੇ ਵੀ ਜਾਣਿਆ 
ਜਾਂਦਾ ਹੈ। 
“ਕੋਈ ਪੜਤਾ ਸਹਸਾਕਿਰਤਾ ਕੋਈ ਪੜੈ ਪੁਰਾਨਾ। ” 
- ਰਾਮ ੧, ੧, ੧੧ (876) 


“ਬਿਨੁ ਸਮਝੇ ਜਮ ਕਾ ਦੁਖੁ ਸਹਸੀ। ” 


- ਆਸਾ ੧, ਅਸ ੮, ੨:੨ (415) 

ਹੋਰ ਰੂਪ: 
ਸਹਹਿ - 
“ਜਿਉ ਜਿਉ ਚਲਹਿ ਚੁਭੈ ਦੁਖੁ ਪਾਵਹਿ ਜਮਕਾਲੁ ਸਹਹਿ ਸਿਰੀ ਡੰਡਾ ਹੇ । ” 

- ਗਉ ੪. ਸੋਰ ੪, ੨੨ (13) 
ਸਹਹੁ - 
“ਕਰਮ ਧਰਮ ਕੀ ਸੂਲ ਨ ਸਹਹੁ। ” 

- ਗਉ ਕਬ, ਥਿਤੀ ੭:੪ (343) 


ਸਹਸੁਫਨੀ --- ਹਜ਼ਾਰ ਫਨਾਂ ਵਾਲਾ, ਸੇਸ਼ਨਾਗ, ਨਾਗਬੰਸ ਅਤੇ ਪਾਤਾਲ ਦਾ ਰਾਜਾ, ਪੁਰਾਣਾਂ ਅਨੁਸਾਰ 
ਇਹ ਆਪਣੇ ਹਜ਼ਾਰ ਫਨਾਂ ਨਾਲ ਵਿਸ਼ਨੂੰ ਦੇ ਸਿਰ ਤੇ ਛਾਇਆ ਕਰਦਾ ਹੈ। ਇਕ ਮਤ 
ਅਨੁਸਾਰ ਇਸ ਨੇ ਸੱਤ ਪਾਤਾਲਾਂ ਨੂੰ ਆਪਣੇ ਫਨਾਂ ਉਪਰ ਚੁੱਕਿਆ ਹੋਇਆ ਹੈ। ਵਿਸ਼ਨੂੰ 
ਪੁਰਾਣ ਅਨੁਸਾਰ ਇਸ ਦੇ ਉਬਾਸੀ ਲੈਣ ਨਾਲ ਧਰਤੀ ਉਪਰ ਭੂਚਾਲ ਆ ਜਾਂਦਾ ਹੈ। 
ਇਕ ਕਲਪ (4320,000,000 ਵਰ੍ਹਿਆਂ) ਬਾਅਦ ਇਹ ਆਪਣੇ ਮੂੰਹ ਵਿਚੋ' ਅੱਗ 
ਕੱਢ ਸਾਰੀ ਸ੍ਰਿਸ਼ਟੀ ਨੂੰ ਸੁਆਹ ਕਰ ਦਿੰਦਾ ਹੈ। 
“ਜਾਂ ਚੈ ਘਰਿ ਕੁਰਮਾ ਪਾਲੁ ਸਹਸੂਫਨੀ ਬਾਸਕੁ ਸੇਜ ਵਾਲੂਆ। ”” 
੍‌੍ - ਮਲਾ ਨਾਮ, ੧, ੪:੧ (1292) 
(ਸੰ.) ਖੁਸ਼ਕ, ਸੁਕਾ, ਜਿਸ ਵਿਚ ਨਮੀ ਨਾ ਹੋਵੇ 
“ਤ੍ਰਿਣੰ ਤ ਮੇਰੰ ਸਹਕੰ ਤ ਹਰੀਅੰ।” 
- ਸਸ ੫, ੬੪੧੧ (1360) 
ਸਹਕਾਈਐ -- ਸਹਕਣਾ, ਤਰਸਨਾ 





411 


“ਸੰਤ ਕਾ ਦੋਖੀ ਸਦਾ ਸਹਕਾਈਐ। ” 
- ਗਉ ੫. ਸੁਖ ੧੩, ੭:੩ (280) 
(ਸੰ. ਸਿੰਧੀ ਸਹਾਂਗੋ) ਸਸਤਾ, ਸੁਵਲਾ 
“ਵਿਣੁ ਗਾਹਕ ਗੁਣੁ ਵੇਚੀਐ ਤਉ ਗੁਣੁ ਸਹਘੋ ਜਾਇ। ” 
- ਮਾਰੂ ੩, ਵਾਰ ੧ਸ, ੧, ੧:੧ (1086) 


(1) ਗਿਆਨ 
“ਸਹਜ ਗੁਫਾ ਮਹਿ ੜਾੜੀ ਲਾਈ ਆਸਣੁ ਉਚ ਸਵਾਰਿਆ ਜੀਉ। ” 
- ਮਾਝ ੫. ੧੦, ੧:੩ (97) 
““ਪੂਨਿਉ ਪੂਰਾ ਚੰਦ ਅਕਾਸ। ਪਸਰਹਿ ਕਲਾ ਸਹਜ ਪਰਗਾਸ। ” 
- ਗਉ ਕਬ, ਥਿਤੀ ੧੬, ੧:੨ (344) 
ਹੋਰ ਰੂਪ: 
ਸਹਜਿ - 
“ਸਾਚਿ ਸਹਜਿ ਸੋਭਾ ਘਣੀ ਹਰਿ ਗੁਣ ਨਾਮ ਆਧਾਰਿ। ”? 
- ਸਿਰੀ ੧, ਅਸ ੧੨, ੩੨ (61) 
“ਕੋਕਿਲ ਹੋਵਾਂ ਅੰਬਿ ਬਸਾ ਸਹਜਿ ਸਬਦ ਬੀਚਾਰੁ । ? 
- ਗਉ ੧, ੧੯, ੨:੧ (157) 


- ਪ੍ਰਭਾ ੧, ੧, ੩੯੧ (1327) 


“ਗੁਰ ਕੇ ਭਾਣੇ ਵਿਚਿ ਅੰਮ੍ਰਿਤੁ ਹੈ ਸਹਜੇ ਪਾਂਵੈ ਕੋਇ । ? 

- ਸਿਰੀ ੩, ੪੬, ੪:੧ (31) 
“ਮੂਰਾ ਸਾਚੁ ਪਿਆਲਾ ਸਹਜੇ ਤਿਸਹਿ ਪੀਆਏ ਜਾ ਕਉ ਨਦਰਿ ਕਰੇ। ” 

- ਆਸਾ ੧, ੩੮, ੨੯੧ (34) 
(2) ਅਨੰਦ, ਸ਼ੋਕ ਦਾ ਅਭਾਵ, ਬੇਫਿਕਰੀ 
“ਸੇਜ ਸੁਖਾਲੀ ਸੀਤਲੁ ਪਵਣਾ ਸਹਜ ਕੇਲ ਰੰਗ ਕਰਣਾ ਜੀਉ। ”? 

- ਮਾਝ ੫, ੧੯, ੩੩ (100) 
“ਬਾਬਾ ਮਨੁ ਮਤਵਾਰੋ ਨਾਮ ਰਸੁ ਪੀਵੈ ਸਹਜ ਰੰਗ ਰਚਿ ਰਹਿਆ। ?” 

- ਆਸਾ ੧, ੩੮. ੧":੧ (360) 


ਹੋਰ ਰੂਪ: 
ਸਹਜਿ - 
“ਮਨੁ ਤਨੁ ਬੁਧਿ ਅਰਪੀ ਠਾਕੁਰ ਕਉ ਤਬ ਹਮ ਸਹਜਿ ਸੋਏ। ” 
- ਗਉਂ ੫, ੧੫੯", ੩:੨ (214) 


ਸਹਜਇਿਆ - 
“ਪਰਉਪਕਾਰੀ ਸਰਬ ਸਧਾਰੀ ਸਫਲ ਦਰਸਨ ਸਹਜਇਆ। ” (ਸਹਜ ਵਾਲਾ, 
ਅਨੰਦ ਮਈ ਸ਼ਾਂਤੀ ਵਾਲਾ) 

- ਦੇਵ ੫, ੨੪, ੨੯੧ (533) 
ਸਹਜਾਇਆ - 





412 


“ਮਹਾ ਅਨੰਦ ਅਚਿੰਤ ਸਹਜਾਇਆ। ” (ਸਹਜ ਸੁਖ) 
- ਆਸਾ ੫. ੫. ੧੧ (371) 
ਸਹਜਾਰੀ - 
“ਬਿਖਾਰੀ ਨਿਰਾਰੀ ਅਪਾਰੀ ਸਹਜਾਰੀ ਸਾਧ ਸੰਗਿ ਨਾਨਕ ਪੀਕੀ ਰੇ । ” 
- ਆਸਾ ੫. ੧੩੩, ੨੯੧ (404) 
(3) ਪ੍ਰਭੂ, ਕਰਤਾਰ 
“ਸਹਜ ਕੀ ਅਕਥ ਕਥਾ ਹੈ ਨਿਰਾਰੀ। ? 
- ਗਉਂ ਕਬ, ੪੮, ੧":੧ (355) 
ਹੋਰ ਰੂਪ: 
ਸਹਜਿ - 
“ਸਹਜਿ ਸਾਲਾਹੀ ਸਦਾ ਸਦਾ ਸਹਜਿ ਸਮਾਧਿ ਲਗਾਇ। ” 
(“ਸਹਜਿ” ਦੇ ਅਰਥ “ਮਹਾਨਕੋਸ਼” ਵਿਚ ਪ੍ਰਭੂ, ਕਰਤਾਰ ਦੇ ਕੀਤੇ ਗਏ ਹਨ) 
- ਸਿਰੀ ੩, ਅਸ ੨੩, ੩:੧ (68) 
(4) ਨਿਰਯਤਨ, ਸੁਤੇ ਹੀ, ਆਪ ਮੁਹਾਰੇ 
“ਸਹਜ ਸੁਹੇਲਾ ਫਲ ਮਸਕੀਨੀ। ” 
- ਗਉਂ ੫, ਅਸ ੧, ੧":੧ (35) 
“ਸਹਜ ਭਾਇ ਸਚੀ ਲਿਵ ਲਾਗੀ। ” 
- ਮਾਰੂ ੩, ਸੋਲਾ ੧੯, ੬:੨ (1063) 
“ਨਾਮ ਧਿਆਈ ਸਦਾ ਸਖਾਈ ਸਹਜ ਸੁਭਾਈ ਗੋਵਿੰਦਾ। ? 
- ਆਸਾ ੫. ਛੰਤ ੧, ੩:੩ (452) 


ਹੋਰ ਰੂਪ: 
ਸਹਜ-ਸੁਭਾਇਆ - 
“ਸੁਖ ਸਾਗੁਰੋ ਪਾਇਆ ਸਹਜ- ਸੁਭਾਇਆ ਜਨਮ ਮਰਨ ਦੁਖ ਹਾਰੇ। ? 
- ਕੇਦਾ ੫, ਛੰਤ ੧, ੪:੫ (1122) 


ਸਹਜਾਏ - 
“ਕਿਰਪਾ ਪਾਏ ਸਹਜਾਏ ਦਰਸਾਏ ਅਬ ਰਾਤਿਆ ਗੋਵਿੰਦ ਸਿਉ। ? (ਸਹਜੇ ਹੀ) 
- ਆਸਾ ੫. ੧੫੩, ੧੯੧ (408) 
ਸਹਜਿ - 
“ਹਰਿ ਮਨਿ ਵਸਿਆ ਹਰਿ ਰਸੁ ਸਹਜਿ ਪੀਆਵਣਿਆ। ” 
- ਮਾਝ ੩, ਅਸ ੩੧, ੧":੨ (128) 
“ਨਾਨਕ ਨਾਮੁ ਨ ਛੋਡੈ ਸਾਧਨ ਨਾਮਿ ਸਹਜਿ ਸਮਾਣੀਆ। ” 
- ਗਉ ੧. ਛੰਤ ੧, ੨:੬ (242) 
ਹੋਰ ੩:੬ (241) 
“ਨਾਨਕ ਤੇ ਜਨ ਸਹਜਿ ਸਮਾਤਿ। ” 
- ਗਉ ੫. ਸੁਖ ੪, ੫:੧੦ (267) 
“ਹਰਿ ਹਰਿ ਨਾਮੁ ਅਮੋਲਾ ਓਹੁ ਸਹਜਿ ਸੁਹੇਲਾ। ” 
ਆਸਾ ੫. ੧੪੫. ੧":੧੨ (407) 
“ਸਤਿਗੁਰ ਤ ਪਾਇਆ ਸਹਜਿ ਸੇਤੀ ਮਨਿ ਵਜੀਆ ਵਾਧਾਈਆਂ। ” 
- ਰਾਮ ੩, ਅਨੰ ੧:੨ (917) 





413 


“ਸਤਿਗੁਰਿ ਮੇਲੀ ਤਾਂ ਸਹਜਿ ਮਿਲੀ ਪਿਰੁ ਰਾਖਿਆ ਉਰਧਾਰੇ। ” 
- ਵਡਾ ੩, ਅਲਾ ੩, ੨:੨ (584) 
“ਨਾਨਕ ਸਹਜਿ ਭਾਇ ਗੁਣ ਗਾਇ। ” 
- ਧਨਾ ੧, ਅਸ ੨, ੮:੪ (686) 
“ਸਸੈ ਸਭੁ ਜਗੁ ਸਹਜਿ ਉਪਾਇਆ ਤੀਨਿ ਭਵਨ ਇਕ ਜੋਤੀ। ”” 
- ਰਾਮ ੧, ਓਅ, ੨:੧ (930) 


- ਗਉਂ ੩, ੩੨, ੨:੪ (161) 


- ਗਉਂ ੫, ਅਸ ੧੩, ੫:੧ (237) 
“ਗੁਰਮਤਿ ਨਾਮੁ ਨ ਬੀਸਰੈ ਸਹਜੇ ਪਤਿ ਪਾਈਐ। ” 
- ਗਉ ੧, ਅਸ ੧੭, ੭:੧ (228) 
“ਸਹਜੇ ਹੀ ਸਚਿ ਸਮਾਇਆ। ” 
- ਆਸਾ ੧, ਵਾਰ ੧੧:੫ (469) 
(5) ਸੁਭਾਵਿਕ 
“ਨਾਨਕ ਸੰਤੁ ਮਿਲੈ ਸਚੁ ਪਾਈਐ ਸਹਜ ਭਾਇ ਜਸੁ ਲੇਉ। ? 
- ਰਾਮ ੧, ਸਿਗੋ ੧:੪ (938) 


- ਆਸਾ ੫, ੧੬੨, ੧੪ (410) 
“ਗੁਰਮੁਖਿ ਹਰਿ ਵੇਖਹਿ ਗੁਰਮੁਖਿ ਹਰਿ ਬੋਲਹਿ ਗੁਰਮੁਖਿ ਹਰਿ ਸਹਜਿ ਰੰਗੁ 
ਲਾਇਆ। ” 
- ਗੂਜ ੩, ਵਾਰ ੧੧, ੩੧:੪ (512) 
“ਜਨੁ ਨਾਨਕੁ ਸਹਜਿ ਮਿਲਾਇਆ ਹਰਿ ਰਸਿ ਹਰਿ ਧ੍ਰਾਂਪੈ ਰਾਮ। ” 
- ਬਿਲਾ ੪, ਛੰਤ ੧, ੨:੪ (844) 


- ਗਉ ੧, ੬, ੨:੧;੨ (152) 


- ਮਾਰੂ ੪, ਸੋਲਾ ੧, ੧੨":੨ (1069) 


“ਗੁਰਿ ਕਿਰਪਾ ਕੀਨੀ ਚੂਕਾ ਅਭਿਮਾਨੁ ਸਹਜ ਭਾਇ ਪਾਇਆ ਹਰਿ ਨਾਮੁ। ” 
- ਬਸੰ ੩, ੧੩, ੩੧੧੨ (1176) 


“(ਮਨ ਮੇਰੇ ਸੁਖ ਸਹਜ ਸੇਤੀ ਜਪਿ ਨਾਉ। ” 
- ਸਿਰੀ ੫, ੭੭, ੧":੧ (44) 
“ਨਾਨਕ ਕ੍ਰਿਪਾ ਕਰੇ ਜਗ ਜੀਵਨ ਸਹਜ ਭਾਇ ਲਿਵ ਲਾਏ। ” 





414 


- ਆਸਾ ੧, ੧੬, ੪੨ (353) 


- ਮਾਝ ੫. ੧੦, ੧:੧ (97) 
ਗਉ ਕਬ, ੨੬, ੩:੨ (328) 


“ਸੁਖੁ ਪਾਵਹੁ ਸਹਜੇ ਬਸਹੁ ਦਰਸਨੁ ਦੇਖਿ ਨਿਹਾਲ। ” (ਆਰਾਮ ਨਾਲ) 
- ਗਉਂ ੫. ਬਾਅ, ੩੦:੪ (256) 
(7) ਤੁਰੀਆਂ ਅਵਸਥਾ, ਪੂਰਨ ਗਿਆਨ/ ਟਿਕਾਉ/ਅਡੋਲਤਾ/ਆਤਮਕ ਅਡੋਲਤਾ 
ਵਾਲੀ ਅਵਸਥਾ 
“ਸੂਖ ਸਹਜ ਆਨੰਦ ਰਸ ਜਨ ਨਾਨਕ ਹਰਿ ਗੁਣ ਗਾਉ। ” 
- ਸਿਰੀ ੫, ੮੭, ੪੨ (48) 
“ਸਹਜ ਸਮਾਧਿ ਲਗੀ ਲਿਵ ਅੰਤਰਿ ਸੋ ਰਸੁ ਸੋਈ ਜਾਣੈ ਜੀਉ। ” 
- ਮਾਝ ੫, ੪੨, ੧:੩ (106) 
“ਸਹਜ ਅਨੰਦ ਗਾਵਹਿ ਗੁਣ ਗੋਵਿੰਦ ਪ੍ਰਭ ਨਾਨਕ ਸਰਬ ਸਮਾਹਿਆ ਜੀਉ। ” 
- ਮਾਝ ੫. ੪੩, ੪:੩ (107) 
“ਸਾਂਤਿ ਸਹਜ ਆਨਦ ਗੁਣ ਗਾਏ ਦੂਤ ਦੁਸਟ ਸਭਿ ਹੋਏ ਖਇਆ। ” 
- ਬਿਲਾ ੫, ੧੨੪, ੧:੨ (829) 


ਹੋਰ ਰੂਪ: 

ਸਹਜਾਏ - 

“ਗੁਰ ਗਿਆਨੁ ਮਨਿ ਦ੍ਿੜਾਏ ਰਹਸਾਏ ਨਹੀ ਆਏ ਸਹਜਾਏ ਮਨਿ ਨਿਧਾਨੁ ਪਾਏ। ” 
- ਆਸਾ ੫, ੧੫੩, ੨੯੧ (408) 


- ਮਾਝ ੫, ੪੨, ੨:੩ (1067) 


“ਸਹਜੇ ਆਵਾ ਸਹਜੇ ਜਾਵਾ ਸਹਜੇ ਮਨੁ ਖੇਲਾਇਆ ਥਾ। ” 
- ਮਾਰੂ ੫. ੧੨, ੪੩:੧ (1002) 
“ਗੁਰ ਪਰਸਾਦੀ ਸਹਜੇ ਮਾਤੇ। ”” 
- ਮਾਰੂ ੩, ਸੋਲਾ ੨੨, ੬:੨ (1066) 
(8) ਸਹਜ - ਜੋ ਨਾਲ ਹੀ ਉਪਜੇ, ਕੁਦਰਤੀ 
“ਨਾਨਕ ਜਿਉ ਪਾਵਕ ਕਾ ਸਹਜ ਸੁਭਾਉ। ”” 
- ਗਉ ੫. ਸੁਖ ੮, ੧:੧੦ (272) 


“ਮਨੁ ਤਨੁ ਧਨੁ ਜਿਨਿ ਪ੍ਰਭਿ ਦੀਆ ਰਖਿਆ ਸਹਜਿ ਸਵਾਰਿ। ? 





415 


- ਸਿਰੀ ੫, ੮੪, ੧੧ (47) 
“ਮੁੰਧ ਸਹਜਿ ਸਲੋਨੜੀਏ ਇਕ ਪ੍ਰੇਮ ਬਿਨੰਤੀ ਰਾਮ। ? 
- ਅਸ ੧, ਛੰਤ ੧, ੨:੧ (436) 
“ਸਹਜਿ ਸੀਗਾਰ ਕਾਮਣਿ ਕਰਿ ਆਵੈ। ” (ਕੁਦਰਤੀ ਸੁੰਦਰਤਾ ਵਾਲੀਏ) 
- ਸੂਹੀ ੧, ਅਸ, ੧, ੨:੧ (750) 
(9) ਆਰਾਮ, ਸੁਖ 
“ਸਾਦ ਸਹਜ ਸੁਖ ਰਸਕਸ ਤਜੀਅਲੇ ਕਾਪੜ ਛੋਡੇ ਚਮੜ ਲੀਏ । ” 
- ਆਸਾ ੧, ੩੩. ੩:੧ (358) 
“ਜਿਨਿ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਜ ਸੇਤੀ ਘਰਿ ਆਉ।” 
- ਸੋਰ ੫, ੨੮, ੧:੧ (678) 
(10) ਨਿਸ਼ਕਾਮ ਪ੍ਰੇਮ, ਉਹ ਪਿਆਰ ਜਿਸ ਵਿਚ ਸਰੀਰਕ ਚੇਸ਼ਟਾ ਨਾ ਹੋਵੇ 
“ਪ੍ਰਿਅ ਰੰਗਿ ਰਾਤੀ ਸਹਜ ਮਾਤੀ ਮਹਾ ਦੁਰਮਤਿ ਤਿਆਗਨੀ। ” 
- ਬਿਹਾ ੫, ਛੰਤ ੪, ੧:੪ (544) 
ਹੋਰ ਆਸਾ ੫, ੩੩, ੩:੨ (328) 
ਵਡ ੩, ਅਲਾ ੧, ੩:੪ (583) 
ਹੋਰ ਰੂਪ: 
ਸਹਜਿ - 
“ਸਹਜਿ ਮਿਲਾਏ ਹਰਿ ਮਨਿ ਭਾਏ ਪੰਚ ਮਿਲੇ ਸੁਖੁ ਪਾਇਆ। ” 
- ਸੂਹੀ ੧, ਛੰਤ ੨, ੧:੩ (764) 
ਹੋਰ ਸੂਹੀ ੪, ਛੰਤ ੪, ੨੫ (775) 
ਹੋਰ ੭੮੭, ੮੪੬, ਬਿਲਾ ੫, ਛੰਤ ੧, ੪:੩ 
ਸਹਜੇ - 
“ਪ੍ਰਭਿ ਆਪਿ ਮਿਲਾਇਆ ਸਚੁ ਮੰਨਿ ਵਸਾਇਆ ਕਾਮਣਿ ਸਹਜੇ ਮਾਤੀ। ”” 
- ਆਸਾ ੩, ਛੰਤ ੬, ੧:੩ (439) 
(1) ਧੀਰੇ ਧੀਰੇ, ਸਹਿਜ ਨਾਲ, ਧੀਰਜ ਨਾਲ 
“ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ। ”” 
- ਸਿਰੀ ੧, ੧੦, ੨੨ (17) 
“ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ। ?” 
- ਆਸਾ ਕਬ, ੧੦, ੧":੨ (478) 


ਹੋਰ ਰੂਪ: 
ਸਹਜੇ - 
“ਗੁਰਮੁਖਿ ਸਭੁ ਵਾਪਾਰੁ ਭਲਾ ਜੇ ਸਹਜੇ ਕੀਜੈ ਰਾਮ। ”? 
ਵਡ ੩, ਛੰਤ ੨, ੧:੧ (568) 


(2) ਗਿਆਨ, ਵੇਖੋ “ਸਹਜ? (1) 

(3) ਅਨੰਦ, ਸ਼ੋਕ ਦਾ ਅਭਾਵ, ਵੇਖੋ _ “ਸਹਜ? (2) 
(4) ਪ੍ਰਭੂ, ਵੇਖੋ “ਸਹਜ” (3) 

(5) ਨਿਰਯਤਨ, ਸੁਤੇ ਹੀ, ਵੇਖੋ “ਸਹਜ” (4) 
(6) ਸੁਭਾਵਕ, ਵੇਖੋ “ਸਹਜ” (5) 





416 


(7) ਆਸਾਨੀ ਨਾਲ ਵੇਖੋ “ਸਹਜ” (6) 
(8) ਤੁਰੀਆ ਅਵਸਥਾ ਵੇਖੋ “ਸਹਜ? (7) 

(9) ਜ਼ੋ ਨਾਲ ਹੀ ਉਪਜੇ, ਵੇਖੋ “ਸਹਜ? (8) 
(9) ਨਿਸ਼ਕਾਮ ਪ੍ਰੇਮ, ਵੇਖੋ “ਸਹਜ” (10) 


(ਸੰ.) ਸੁਭਾ, ਫਿਤਰਤ, ਆਦਤ 
“ਕੁਚਿਲ ਕੁਰੂਪਿ ਕੁਨਾਰਿ ਕੁਲਖਨੀ ਪਿਰ ਕਾ ਸਹਜੁ ਨ ਜਾਨਿਆ। ” 

- ਸਾਰ ੧, ੨, ੩੧ (1197) 
“ਅੰਮ੍ਰਿਤੁ ਲੈ ਲੈ ਨੀਮੁ ਸਿੰਚਾਈ 
ਕਹਿਤ ਕਬੀਰ ਉਆ ਕੋ ਸਹਜੁ ਨ ਜਾਈ। ”? 

- ਆਸਾ ਕਬ, ੨੦, ੫:੨ (481) 

“ਵਰੁ ਘਰੁ ਦਰੁ ਦਰਸਨੁ ਨਹੀ ਜਾਤਾ ਪਿਰ ਕਾ ਸਹਜੁ ਨ ਭਾਇਆ। ” 

ਸੂਹੀ ੧, ਛੰਤ ੧, ੧:੪ (763) 
(2) ਗਿਆਨ, ਵੇਖੋ “ਸਹਜ” (1) 


(1) ਗਿਆਨ, ਵੇਖੋ “ਸਹਜ” 
(2) ਨਿਰਯਤਨ, ਸੁਤੇ ਹੀ, ਆਪ ਮੁਹਾਰੇ, ਵੇਖੋ “ਸਹਜ?” (4) 
(3) ਸੁਭਾਵਕ, ਵੇਖੋ “ਸਹਜ” (5) 
(4) ਆਸਾਨੀ ਨਾਲ, ਸੁਖਾਵੇ' 
“ਆਪੇ ਆਪਿ ਆਪਿ ਮਿਲਿ ਰਹਿਆ ਸਹਜੇ ਸਹਜਿ ਸਮਾਵਣਿਆ। ” 

- ਮਾਝ ੩, ਅਸ ੧੦, ੫:੩ (115) 
“ਸਦਾ ਮੁਕਤੁ ਹਰਿ ਮੰਨਿ ਵਸਾਏ ਸਹਜੇ ਸਹਜਿ ਸਮਾਵਣਿਆ। ”? 

- ਮਾਝ ੩, ਅਸ ੨੪, ੩:੩ (123) 
“ਮੁਕਤਿ ਦੁਆਰਾ ਮੋਕਲਾ ਸਹਜੇ ਆਵਉ ਜਾਉ। ”? 

- ਗੂਜ ੩, ਵਾਰ ਕਬ ੧:੪ (509) 


“ਸਹਣ ਸੀਲ ਸੱਤੰ ਸਮ ਮਿਤ੍ਸੁ ਦੁਰਜਨਹ। ”? 


- ਸਸ ੫, ੨੭੯੧ (1356) 


- ਮਾਝ ੫, ੪੦, ੩੨ (106) 


“ਕਉਣੁ ਉਪਦੇਸੁ ਜਿਤੁ ਦੁਖੁ ਸੁਖੁ ਸਮ ਸਹਤਾ। ” 
- ਮਾਝ ੫, ਅਸ ੩੬, ੪੧੨ (131) 
ਸਹਦਿਆਂ - 
“ਕਜਲ ਰੇਖ ਨ ਸਹਦਿਆ ਸੇ ਪੰਖੀ ਸੁਇ ਬਹਿਠੁ । ”” 
੍‌੍ - ਸਲੋ ਫਰ, ੧੪:੨ (1378) 
ਸਹਨ - 
“ਸਹਨ ਸੀਲ ਪਵਨ ਅਰੁ ਪਾਣੀ ਬਸੁਧਾ ਖਿਮਾ ਨਿਭਰਾਤੇ । ”” 





417 


- ਮਾਰੂ ੫, ੪, ੨:੧ (999) 
ਸਹਨਾ - 
“ਨਾਮਹੁ ਭੂਲੈ ਜਮ ਕਾ ਦੁਖੁ ਸਹਨਾ। ”” 
੍‌੍ - ਗਉ ੧, ੧੪, ੩੨ (227) 
ਸਹੰਨਿ - 
“ਨਾ ਓਇ ਜਨਮਹਿ ਨਾ ਮਰਹਿ ਨਾ ਓਇ ਦੁਖ ਸਹੰਨਿ। ? 
- ਸੂਹੀ ੩, ਅਸ ੩, ੩੩੧ (756) 
ਸਹੰਨ੍ਹਿ - 
“ਨਾਨਕ ਸਾਕਤ ਨਰਕ ਮਹਿ ਜਮਿ ਬਧੇ ਦੁਖ ਸਹੰਨ੍ਹਿ । ” 
- ਬਿਲਾ ੪, ਵਾਰ ੧੨ਸ, ੩, ੧:੬ (854) 
ਸਹੰਮਾ - 
“ਨਾਮਹੀਨ ਧ੍ਰਿਗੁ ਜੀਵਤੇ ਤਿਸ ਵਡ ਦੁਖ ਸਹੰਮਾ। ? 
ਹੁ - ਬਿਲਾ ੪, ੨, ੩:੧ (799) 


ਸਹਾਂ - 
“ਪਵਨਿ ਨ ਇਤੀ ਮਾਮਲੇ ਸਹਾਂ ਨ ਇਤੀ ਦੁਖ। ” 
- ਸਲੋ ਫਰ, ੭੬:੨ (1381) 
ਸਹਾਹਿ - 
“ਬਿਨੁ ਨਾਂਵੈ ਠਉਰੁ ਨ ਪਾਇਨੀ ਜਮਪੁਰਿ ਦੁਖ ਸਹਾਹਿ। ”” 
੍‌੍ - ਸਿਰੀ ੩, ੫੭, ੩:੩ (36) 
ਸਹਾਹੀ - 
““ਜਮਪੁਰਿ ਬਧਾ ਦੁਖ ਸਹਾਹੀ। ” (ਬਰਦਾਸ਼ਤ ਕਰਨਾ) 
- ਮਾਝ ੫, ਅਸ ੪, ੪੨ (111) 
ਸਹਾਮ - 
“ਓਇ ਖਸਮੈ ਕੇ ਗ੍ਰਿਹਿ ਉਨ ਦੂਖ ਸਹਾਮ। ” 
- ਗਉਂ ੫, ੮੦, ੨੨ (179) 


ਸਹਾਮੰ - 
“ਮਸਤਕਿ ਲੇਖੁ ਜੀਆ ਜਗਿ ਜੋਨੀ ਸਿਰਿ ਸਿਰਿ ਲੇਖੁ ਸਹਾਮੰ। ? 
- ਸੋਰ ੧, ਅਸ ੧, ੫:੨ (635) 


ਸਹਾਮਾ - 
“ਆਨ ਬਾਪਾਰ ਬਨਜ ਜੋ ਕਰੀਅਹਿ ਤੇਤੇ ਦੂਖ ਸਹਾਮਾ। ” 

੍‌੍ - ਸਾਰ ੫, ੩੫, ੨:੧ (1211) 
ਸਹਾਮੁ - 
“ਧੰਧਾ ਕਰਤਿਆ ਜਨਮੁ ਗਇਆ ਅੰਦਰਿ ਦੁਖੁ ਸਹਾਮੁ। ? 

- ਸਾਰ ੫, ਵਾਰ ੨੮ਸ, ੩, ੨:੨ (1248) 
ਸਹਿ - 
“ਭ੍ਰਿੰਗ ਪਤੰਗੁ ਕੁੰਚਰੁ ਅਰੁ ਮੀਨਾ। ਮਿਰਗੁ ਮਰੈ ਸਹਿ ਆਪੁਨਾ ਕੀਨਾ। ”” 

- ਗਉਂ ੧, ਅਸ ੧੨, ੩:;੧:੨ (225) 

ਸਹਿਓ - 
“ਕਾਮ ਸੁਆਇ ਗਜ ਬਸਿ ਪਰੇ ਮਨ ਬਉਰਾ ਰੇ ਅੰਕਸੁ ਸਹਿਓ ਸੀਸਿ। ” 





418 


- ਗਉਂ ਕਬ, ੫੭, ੧:੨ (336) 
ਸਹਿਆਂ - 
“ਹਮ ਪਾਪੀ ਪਾਖੰਡੀ ਲੋਭੀ ਹਮਰਾ ਗੁਨ ਅਵਗੁਨੁ ਸਭੁ ਸਹਿਆ। ”” 
- ਦੇਵ ੫, ੨੪, ੧:੧ (533) 


- ਆਸਾ ੫, ੧੬੦, ੧":੩ (410) 


“ਜਾਲਣ ਗੋਰਾਂ ਨਾਲਿ ਉਲਾਮੇ ਜੀਅ ਸਹੇ। ”” 

- ਆਸਾ ਫਰ, ੨, ੮:੨ (488) 
ਸੰਹੈ - 
“ਸਾਧੂ ਕੈ ਸੰਗਿ ਅਜਰੁ ਸਹੈ। ” 

- ਗਉ ੫. ਸੁਖ ੭, ੪:੪ (271) 
(1) ਟਿਕਦਾ, ਆਸਰਾ ਲੈਂਦਾ 
“ਨਾਭਿ ਕਮਲ ਅਸਥੰਭੁ ਨ ਹੋਤੋ ਤਾ ਪਵਨੁ ਕਵਨ ਘਰਿ ਸਹਤਾ। ” 

- ਰਾਮ ੧, ਸਿਗੋ ੬੬:੨ (945) 
(2) ਸਹਾਰਨਾ ਵੇਖੋ “ਸਹਣ ” 
(ਸੰ. ਸਹਨਕ) ਤਸ਼ਤਰੀ, ਪਲੇਟ, ਥਾਲੀ 
“ਭਾਰ ਅਠਾਰਹ ਮੁਦਗਰੁ ਤੇਰਾ ਸਹਨਕ ਸਭ ਸੰਸਾਰਾ। ” 

- ਭੈਰ ਨਾਮ, ੧, ੨:੨ (1167) 

ਸਹਨਾਈ ---- (ਫਾ. ਸ਼ਹਿਨਾਈ) ਤੁਤੀ, ਨਫੀਰੀ 


“ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ। ”” 
- ਆਸਾ ੧, ਅਸ ੧੨, ੧੧ (417) 


“ਕਿਤੀ ਲਹਾ ਸਹੰਮ ਜਾ ਬਖਸੇ ਤਾ ਧਕਾ ਨਹੀ। ”? 
- ਸੂਹੀ ੩, ਵਾਰ ੧੧ਸ, ੧, ੨:੨ (789) 


ਹੋਰ ਰੂਪ: 
ਸਹੰਮਾ - 
“ਸਿਰਿ ਸਿਰਿ ਸੁਖ ਸਹੰਮਾ ਦੇਹਿ ਸੁ ਤੂ ਭਲਾ। ” 


- ਤੁਖਾ ੧, ਬਸ ੧:੨ (1107) 


ਜੋ ਲੇਵੈ ਸੋ ਦੇਵੈ ਨਾਹੀ ਖਟੇ ਦੰਮ ਸਹੰਮੀ। ? 
- ਸਲੋ ੧, ੨੯੪ (1412) 


(1) ਸਹਾਰਨਾ - ਵੇਖੋ “ਸਹਣਾ” 
(2) ਸਹਿਮ, ਡਰ, ਨੈ-ਦੇਖੋ “ਸਹੰਮ? 





419 


“ਬੇਗਮ ਪੁਰਾ ਸਹਰ ਕੋ ਨਾਉ। ?” 
- ਗਉ ਰਵਿ, ੨:੧:੧ (345) 


“ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ । ” 
- ਸਲੋ ੧, ੨੭੧੧ (1412) 

(ਸੰ.) ਮਿਲੇ ਹੋਏ, ਜੁੜੇ ਹੋਏ, ਨਾਲ ਲੱਗੇ ਹੋਏ, ਜੋਟੀਦਾਰ 
“ਪਉਣੁ ਪਾਣੀ ਬੈਸੰਤਰੁ ਸਭਿ ਸਹਲੰਗਾ। ”” 

- ਗਉਂ ੩, ੨੯, ੧:੨ (160) 
ਹੋਰ ਰੂਪ: 
ਸਹਲੰਬੂ - 
““ਸਹਿਪ੍ਰਭੁ ਚਿਤਿ ਨ ਆਇਉ ਮਨਿ ਦੂਜਾ ਭਾਉ ਸਹਲੰਡੂ । ” 

- ਸੂਹੀ ੪, ੩, ੨੨੨ (1327) 


- ਆਸਾ ੫, ੬, ੪੧੪ (372) 


“ਹਮਰੋ ਸਹਾਉ ਸਦਾ ਸਦ ਭੂਲਨ ਤੁਮਰੋ ਬਿਰਦੁ ਪਤਿਤ ਉਧਰਨ। ”” 


- ਬਿਲਾ ੫, ੧੧੮, ੨:੧ (828) 
(ਸੰ.) 
(1) ਸਹਾਇਤਾ 
“ਜਨ ਕੀ ਕੀਨੀ ਆਪਿ ਸਹਾਇ। ” 
- ਗਉਂ ੫, ੧੧੦", ੩੧ (202) 
“ਕਬੀਰ ਕਾਰਨੁ ਬਪੁਰਾ ਕਿਆ ਕਰੈ ਜਉ ਰਾਮੁ ਨ ਕਰੈ ਸਹਾਇ। ” 
- ਸਲੋ ਕਬ, ੯੭੧ (1369) 
(2) ਸਹਾਇਕ, ਸਹਾਇਤਾ ਕਰਨ ਵਾਲਾ, ਮਦਦਗਾਰ 
“ਨਾਮੁ ਤੇਰਾ ਜਪਿ ਜੀਵੈ ਨਾਨਕੁ ਓਤਿ ਪੋਤਿ ਮੇਰੈ ਸੰਗਿ ਸਹਾਇ। ”? 
- ਆਸਾ ੫, ੯, ੪੩੨ (373) 
ਹੋਰ ਰੂਪ: 
ਸਹਾਈ - 
“ਨਾਮੁ ਸਹਾਈ ਸਦਾ ਸੰਗਿ ਆਗੈ ਲਏ ਛਡਾਇ । ”? 
- ਸਿਰੀ ੫, ੭੮, ੧":੨ (45) 
ਸਹਾਏ - 
“ਤਾਕਉ ਕਹਹੁ ਪਰਵਾਹ ਕਾਹੁ ਕੀ ਜਿਹ ਗੋਪਾਲ ਸਹਾਏ । ”” 
ਤੇ - ਮਲਾਰ ੫, ੧, ੧:੨ (1266) 
ਸਹਾਤ - 





420 


“ਕਰੁ ਗਹਿ ਲੇਹੁ ਦਾਸ ਨਾਨਕ ਕਉ ਪ੍ਰਭ ਜੀਉ ਹੋਇ ਸਹਾਤ। ” 

- ਕੇਦਾ ੫, ੭, ੨੨ (1120) 
ਸਹਾਹਿ - ਵੇਖੋ “ਸਹਣ? 
ਸਹਾਮ = ਵੇਖੋ “ਸਹਣ ” 


- ਸਵ ੧, ੧੨ (1389) 


- ਰਾਮ ਕਬ, ੧੦, ੨੧ (972) 


“ਜਹ ਨਾਮੁ ਸਮਾਧਿਓ ਹਰਖੁ ਸੋਗੁ ਸਮ ਕਰਿ ਸਹਾਰੇ । ” 
- ਸਵ ੩, ੬:੨ (1393) 


ਹੋਰ ਰੂਪ: 


ਸਹਾਰੈ - 
“ਸੁਕ੍ਰਿਤੁ ਸਹਾਰੈ ਸੁ ਇਹ ਬੂਤਿ ਚੜੈ । ? 


- ਗਉ ਕਬ, ਵਾ ੬:੧ (344) 
ਸਹਾਰੂਉ - 
“ਪੰਚਾਹਰੁ ਨਿਦਲਿਅਉ ਸੁੰਨ ਸਹਜਿ ਨਿਜ ਘਰਿ ਸਹਾਰੁਉ। ”” 

- ਸਵ ੫, ਕਬ ੯:੨ (1408) 
(1) ਪਤੀ, ਸਹੁ ਵੇਖੋ “ਸਹ” (0 
(2) ਬਰਦਾਸ਼ਤ ਕਰਨਾ, ਝਲਣਾ ਵੇਖੋ “ਸਹਣ (0 
(3) ਮਾਲਕ = ਵੇਖੋ “ਸਹ” (7 


“ਸਾਰਿ ਸਮਾਲੈ ਨਿਤਿ ਪੁਤਿਪਾਲੈ ਪ੍ਰੇਮ ਸਹਿਤ ਗਲਿ ਲਾਵੈ । ” 

- ਸੋਰ ੫, ੩੨, ੨੧੧ (617) 
(2) ਸਮੇਤ 
“ਧ੍ਰਿਗ ਸਰੀਰੁ ਕੁਟੰਬ ਸਹਿਤ ਸਿਉ ਜਿਤੁ ਹੁਣਿ ਖਸਮੁ ਨ ਪਾਇਆ।” 

- ਬਿਲਾ ੩, ੧, ੧:੨ (796) 
ਹੋਰ ਰੂਪ: 
ਸਹੇਤ - 
“ਮੈਲੇ ਜੋਗੀ ਜੰਗਮ ਜਟਾ ਸਹੇਤਿ। ”” 





421 


- ਭੈਰ ਕਬ, ੩, ੫:੧ (1158) 


“ਨਾਨਕ ਭੈ ਵਿਚਿ ਜੇ ਮਰੈ ਸਹਿਲਾ ਆਇਆ ਸੋਇ। ” 
- ਮਾਝ ੧, ਵਾਰ ੨੫ਸ, ੩, ੧:੨ (149) 
“ਨਾਨਕ ਜੋ ਮਰਿ ਜੀਵਿਆ ਸਹਿਲਾ ਆਇਆ ਸੋਇ। ” 
- ਰਾਮ ੩, ਵਾਰ ੨੦ਸ, ੩, ੧੯੨ (1956) 
(2) ਸੋਖਾ, ਸੁਗਮ 
“ਜੇ ਕਰਿ ਸਾਹਿਬੁ ਮਨਹੁ ਨ ਵੀਸਰੈ ਤਾ ਸਹਿਲਾ ਮਰਣਾ ਹੋਇ। ”” 
- ਬਿਹਾ ੪, ਵਾਰ ੧੭ਸ, ੩, ੨:੨ (555) 


(1) (ਸੰ.) ਸਹੇਲੀ, ਸਖੀ 
“ਸੋਈ ਸਹੀ ਸੰਦੇਹ ਨਿਵਾਰੈ । ” 
- ਗਉਂ ਕਬ, ਬਾਅ ੪੧੨ (342) 
ਹੋਰ ਰੂਪ: 
ਸਹੀਅਉ - 
“ਬਿਸਮੁ ਭਈ ਮੈ ਬਹੁ ਬਿਧਿ ਸੁਨਤੇ ਕਹਹੁ ਸੁਹਾਗਨਿ ਸਹੀਅਉ। ” 
- ਜੈਤ ੫, ੨, ੧੨ (700) 
ਸਹੀਆ - 
“ਸੇ ਸਹੀਆ ਸੋਹਾਗਣੀ ਜਿਨ ਕਉ ਨਦਰਿ ਕਰੇਇ। ”” 
- ਸਿਰੀ ੩, ੬੧, ੪:੧ (38) 
ਸਹੀਆਹ - 
“ਸਚਾ ਸਾਕੁ ਨ ਤੁਟਈ ਗੁਰੁ ਮੇਲੇ ਸਹੀਆਹ। ”” 
- ਮਾਰੂ ੩, ਅਸ ੧੦, ੧:੨ (1015) 
(2) (ਅ. ਸਹੀ) ਬਿਨਾ ਸੰਸੇ, ਨਿਸਚੇ ਕਰਕੇ 
“ਹੈ ਤਉ ਸਹੀ ਲਖੇ ਜੇ ਕੋਈ। ” 
- ਗਉਂ ਕਬ, ਬਾਅ ੪੨:੩ (342) 
“ਜਿਨਾ ਸਾਸਿ ਗਿਰਾਸਿ ਨ ਵਿਸਰੈ ਸੋ ਹਰਿ ਜਨ ਪੁਰੇ ਸਹੀ ਜਾਣਿ।” 
_____= ਸੋਰਠ ਵਾਰ ੨੨੧੪ (651) 
(3) ਠੀਕ, ਯਥਾਰਥ, ਸਚ 
“ਵੰਵਾ ਵਾਣਹੁ ਦਿੜ੍ਹ ਸਹੀ ਬਿਨਸਿ ਜਾਤ ਏਹ ਹੇਤ। ” 
- ਗਉਂ ੫, ਬਾਅ ੨੬੧ (255) 
“ਨਾਨਕੁ ਆਥੈ ਰੇ ਮਨਾ ਸੁਣੀਐ ਸਿਖ ਸਹੀ। ” 
- ਰਾਮ, ਵਾਰ ੧੩ਸ, ੧, ੨:੧ (953) 
“ਵਾਣਹੁ ਇਆ ਬਿਧਿ ਸਹੀ ਚਿਤ ਝੁਠਉ ਮਾਇਆ ਰੰਗੁ । ” 
੍‌੍ ਗਉ ੫, ਬਾਅ ੨੬:੪ (255) 
“ਜਿਨੀ ਚਲਣੁ ਸਹੀ ਜਾਣਿਆ ਸਤਿਗੁਰੁ ਸੇਵਹਿ ਨਾਮੁ ਸਮਾਲੇ। ” 
- ਵਡ ੩, ਅਲਾ ੩, ੧੨ (584) 
“ਅਵਰ ਸਗਲ ਮਿਥਿਆ ਏ ਜਾਨਉ ਭਜਨੁ ਰਾਮੁ ਕੋ ਸਹੀ। ”” 
- ਸੋਰ ੯, ੨, ੧੨ (631) 





422 


(4) ਨਿਰਣਾ 
“ਦੀਨ ਦਇਆਲ ਪ੍ਰੀਤਮ ਮਨਮੋਹਨ ਮਿਲਿ ਸਾਧਹ ਕੀਨੋ ਸਹੀ। ? 
- ਸਾਰ ੫, ੧0੯, ੨੨੧ (1225) 
“ਗੁਰੁ ਸਤਿਗੁਰੁ ਗੁਰੁ ਗੋਵਿਦੁ ਪੁਛਿ ਸਿਮ੍ਰਿਤਿ ਕੀਤਾ ਸਹੀ। ” 
- ਤੁਖਾਰ ੪, ਛੰਤ ੪, ੬:੨ (1117) 
(5) ਸਾਹਮਣੇ 
“ਟੂਟੈ ਨੇਹੁ ਕਿ ਬੋਲਹਿ ਸਹੀ। ” (ਸਾਹਮਣੇ ਬੋਲਣ ਨਾਲ ਨੇਹੁ ਟੁੱਟ ਜਾਂਦਾ ਹੈ) 
- ਰਾਮ ੧, ਓਅੰ ੨੮੧ (933) 
(6) ਸੁਖ ਸਾਂਦ ਨਾਲ, ਠੀਕ ਠਾਕ 
“ਸਹੀ ਸਲਾਮਤਿ ਘਰਿ ਲੈ ਆਇਆ। ”” 
- ਆਸਾ ੫, ੬, ੩੪ (372) 
“ਸਹੀ ਸਲਾਮਤਿ ਨਾਇ ਆਏ। ? 
- ਸੋਰ ੫, ੫੭, ੨:੩ (623) 
“ਸਹੀ ਸਲਾਮਤਿ ਸਭਿ ਥੋਕ ਉਬਾਰੇ ਗੁਰ ਕਾ ਸਬਦੁ ਵੀਚਾਰੇ । ” 
- ਸੋਰ ੫, ੬੫, ੧":੨ (625) 
(7) ਅਸਲ 
“ਆਨ ਬਿਉਹਾਰ ਬਿਸਰੇ ਪ੍ਰਭ ਸਿਮਰਤ ਪਾਇਓ ਲਾਭੁ ਸਹੀ। ”” 
- ਸਾਰ ੫, ੮੩, ੨੧੨ (1220) 
(8) ਸਹਾਰੀ ਜਾਣੀ 
“ਤੀਨਿ ਭਉਨੇ ਲਪਟਾਇ ਰਹੀ ਕਾਚ ਕਰਮਿ ਨ ਜਾਤ ਸਹੀ ਉਨਮਤ ਅੰਧ ਧੰਧ 
ਰਚਿਤ ਜੈਸੇ ਮਹਾ ਸਾਗਰ ਹੋਹੇ । ”” 
- ਸਾਰ ੫, ੧੩੯, ੧:੧ (1231) 
ਹੋਰ ਰੂਪ: 
ਸਹੀਐ - 
“ਸਿਰਿ ਧਰਿ ਚਲੀਐ ਸਹੀਐ ਭਾਰੁ । ? 
- ਗਉ ੧, ੧, ੧:੩ (151) 
ਸਹੀਜੈ - 
“ਰਾਮ ਨਾਮ ਬਿਨੁ ਦੂਖੁ ਸਹੀਜੈ। ” 
- ਰਾਮ ੧, ਅਸ ੫, ੨:੩ (905) 


(ਸੰ. ਸ਼ਹੀਦ) ਸ਼ਹਾਦਤ ਦੇਣ ਵਾਲਾ, ਕੁਰਬਾਨੀ ਦੇਣ ਵਾਲਾ 


“ਪੀਰ ਧੈਕਾਮਰ ਸਾਲਕ ਸਾਦਕ ਸੁਹਦੇ ਅਉਰੁ ਸਹੀਦ। ” 
- ਸਿਰੀ ੧, ਅਸ ੧, ੩:੧ (53) 


ਸਹੁ ਦਲ 
(1) ਪਤੀ, ਵੇਖੋ “ਸਹ” (2) 
(2) ਮਾਲਕ, ਵੇਖੋ “ਸਹ” (3) 
““ਨਾਨਕ ਸੋ ਸਹੁ ਆਹਿ ਜਾ ਕੇ ਆਢਲਿ ਹਭੁ ਕੋ । ” 
- ਗੂਜ ੫, ਵਾਰ ੧੧ਸ, ੫, ੨੨ (521) 
(3) ਸਹਣਾ, ਬਰਦਾਸ਼ਤ ਕਰਨਾ ਵੇਖੋ “ਸਹਣ? 





423 


“ਅਬ ਕੈ ਕਹਿਐ ਨਾਮੁ ਨ ਮਿਲਈ ਤੂ ਸਹੁ ਜੀਅੜੇ ਭਾਰੀ ਜੀਉ । ” 
- ਮਾਰੂ ੧, ੧੨, ੪:੩ (993) 
ਸਹੇ - 
(1) ਬਰਦਾਸ਼ਤ ਕਰਨਾ, ਸਹਾਰਨਾ, ਵੇਖੋ “ਸ਼ਹਣ 
(2) ਸਹੀ ਕੀਤਾ, ਪ੍ਰਗਟ ਕੀਤਾ 
“ਕਾਇਆ ਨਗਰਿ ਨਗਰਿ ਹਰਿ ਬਸਿਓ ਮਤਿ ਗੁਰਮਤਿ ਹਰਿ ਹਰਿ ਸਹੇ। ? 
- ਪੁਭਾ ੪, ੨੧੧ (1336) 


ਸਮੇਤ ਵੇਖੋ “ਸਹਿਤ” (2) 
(ਸੰ.) ਨਾਲ ਖੇਡਣ ਵਾਲਾ, ਮਿੱਤਰ, ਸਾਥੀ 
“ਭਾਈ ਬੰਧ ਕੁਟੰਬ ਸਹੇਰਾ। ” 
- ਸੂਹੀ ਰਵਿ, ੩, ੨:੧ (794) 
ਹੋਰ ਰੂਪ: 
ਸਹੇਰੀ - 


“ਚੁਕਾ ਨਿਹੋਰਾ ਸਖੀ ਸਹੇਰੀ। ” 
- ਆਸਾ ੫. ੫੩. ੧":੧ (384) 


ਸਹੇਲੜੀਆਹ - 
“ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ। ” 


- ਸਿਰੀ ੧, ੧੦, ੧੪੧ (77) 
ਸਹੇਲੜੀਹੋ - 
“ਮਿਲੁ ਸਖੀ ਸਹੇਲੜੀਹੋ ਹਮ ਪਿਰੁ ਰਾਵੇਹਾ। ” 
- ਗਉ ੧. ਛੰਤ ੧, ੩:੧ (242) 
ਸਹੇਲੀ - 
“ਪਿਰੁ ਸਾਲਾਹੀ ਆਪਣਾ ਸਖੀ ਸਹੇਲੀ ਨਾਲਿ। ” 
- ਸਿਰੀ ੧, ਅਸ ੫, ੩:੧ (56) 
ਸਹੇਲੀਆਂ - 
“ਨਾਹ ਬਿਨੁ ਘਰ ਵਾਸੁ ਨਾਹੀ ਪੁਛਹੁ ਸਖੀ ਸਹੇਲੀਆ। ” 
- ਗਉ ੧. ਛੰਤ ੧, ੨:੩ (242) 
ਸਹੇਲੀਹੋ_- 
“ਆਵਹੁ ਮਿਲਹੁ ਸਹੇਲੀਹੋ ਮੈ ਪਿਰੁ ਦੇਹੁ ਮਿਲਾਇ। ”? 
- ਸਿਰੀ ੩, ੬੧, ੩:੩ (38) 
(1) ਵੇਖੋ “ਸਹੇਰਾ” 
(2) ਇੰਦਰੇ 
“ਸਗਲ ਸਹੇਲੀ ਅਪਨੈ ਰਸ ਮਾਤੀ। ”? 
- ਗਉ ੫, ੮੯, ੨:੧ (182) 


ਸਹੇਲੀਆਂ --- ਸੁਖਦਾਇਕ 


“ਰੁਤਿ ਬਰਸੁ ਸਹੇਲੀਆ ਸਾਵਣ ਭਾਦਵੇ ਆਨੰਦ ਜੀਉ । ” 
- ਰਾਮ ੫. ਰੁਤੀ ੪:੧ (928) 





424 


(“ਸੀ ਗੁਰੂ ਗ੍ਰੰਥ ਸਾਹਿਬ ਦਰਪਣ” ਵਿਚ ਪ੍ਰੋ: ਸਾਹਿਬ ਸਿੰਘ ਨੇ ਇਸ ਸ਼ਬਦ ਨੂੰ 
“ਸੁਹੇਲੀਆ” ਕਰਕੇ ਲਿਖਿਆ ਹੋਇਆ ਹੈ) 
-<= ਵਿਹਾਣੀਐ, ਇਕਠੀ ਕਰੀਏ 
“ਦੁਖੀ ਦੁਨੀ ਸਹੇੜੀਐ ਜਾਇ ਤ ਲਗਹਿ ਦੁਖ। ? 
- ਮਲਾ ੧, ਵਾਰ ੨੧ਸ, ੧, ੨:੧ (1287) 
ਵੇਖੋ “ਸਹ” (2) 
---- (ਸੰ.) ਉਸੇ ਉਧਰ ਤੋ ਜਨਮਿਆ ਹੋਇਆ, ਸਕਾ ਭਰਾ 
“ਗੁਰਦੇਵ ਸਖਾ ਅਗਿਆਨ ਭੰਜਨੁ ਗੁਰਦੇਵ ਬੰਧਿਪ ਸਹੋਦਰਾ। ” 
- ਗਉ ੫. ਬਾਅ ੧ਸ:੨ (250) 
ਹੋਰ ਰੂਪ:- ਸਕ (ਫਾ.) 
““ਅਲਾਹ ਪਾਕੰ ਪਾਕ ਹੈ ਸਕ ਕਰਉ ਜੇ ਦੂਸਰ ਹੋਇ। ” 
- ਤਿਲੰ ਕਬ, ੧, ੪:੧ (727) 


(1) (ਸੰ.) ਸੰਸਾ, ਸ਼ਕ, ਭਰਮ 
“ਅੰਤਰ ਕੀ ਗਤਿ ਜਾਣੀਐ ਗੁਰ ਮਿਲੀਐ ਸੰਕ ਉਤਾਰਿ। ” 
- ਸਿਰੀ ੧, ੧੮, ੨:੧ (21) 
(0) ਸੰਗ, ਝਿਜਕ 
“ਸਭ ਕਿਛੁ ਕੀਤੋਨੁ ਆਪਣਾ ਜੀਇ ਨ ਸੰਕ ਧਰਿਆ। ”? 
- ਸਿਰੀ ੫, ਅਸ ੨੬, ੮:੩ (71) 
“ਸਾਸੁ ਦਿਵਾਨੀ ਬਾਵਰੀ ਸਿਰ ਤੇ ਸੰਕ ਟਲੀ। ” 
- ਰਾਮ ੧, ਓਅੰ ੧੨੨ (931) 
“ਸਤਿਗੁਰ ਸੇਵਹੁ ਸੰਕ ਨ ਕੀਜੈ। ? 
- ਮਾਰੂ ੧, ਸਲੋ ੨੨, ੯:੧ (1043) 


(ਸੰ.) ਯੋਗ, ਸਮਰਥ ਹੋਣਾ, ਸਕਣਾ 
“ਹਉ ਰਹਿ ਨ ਸਕਉ ਬਿਨੁ ਦੇਖੇ ਮੇਰੇ ਪ੍ਰੀਤਮ ਮੈ ਅੰਤਰਿ ਬਿਰਹੁ ਹਰਿ ਲਾਈਆ 


- ਗਉਂ ੪, ੬੭, ੩:੨ (174) 


“ਕੋਈ ਰਖਿ ਨ ਸਕਈ ਦੂਜਾ ਕੋ ਨ ਦਿਖਾਇ। ” 


- ਸਿਰੀ ੫, ੭੩, ੪:੧ (43) 
ਸਕਸਿ - 
“ਜਨ ਕਉ ਪਹੁਚ ਨ ਸਕਸਿ ਕੋਇ।” 
- ਬਸੰ ੫, ੧੨, ੩:੪ (1133) 
ਸਕਹ - 
“ਤੁਮਰੀ ਗਤਿ ਮਿਤਿ ਕਹਿ ਨ ਸਕਹ ਪ੍ਰਭ ਹਮ ਕਿਉ ਕਰਿ ਮਿਲਹ ਅਭਾਗੀ। ”” 
- ਧਨਾ ੪, ੨, ੩੨ (667) 





425 


ਸਕਹਿ - 
“ਤਾ ਆਖਿ ਨ ਸਕਹਿ ਕੇਈ ਕੇਇ। ”” 
- ਜਪੁ ੨੬੧੨੨ (6) 


ਸਕਹੁ - 
“ਕਬੀਰ ਇਹੁ ਤਨੁ ਜਾਇਗਾ ਸਕਹੁ ਤ ਲੇਹੁ ਬਹੋਰਿ। ? 
- ਸਲੋ ਕਬ, ੨੭੧੧ (1365) 
ਸਕਤ - 
“ਦਰਸ਼ਨ ਰੁਚਿਤ ਪਿਆਸ ਮਨਿ ਸੁੰਦਰ ਸਕਤ ਨ ਕੋਈ ਤੋਰਿ। ”? 
- ਸਾਰਾ ੫, ੧੨੪, ੧੨ (1228) 


(ਸੰ.) ਦੁਖ, ਕਲੇਸ਼, ਮੁਸੀਬਤ 
“ਮਾਇਆ ਮੋਹ ਮਹਾ ਸੰਕਟ ਬਨ ਤਾ ਸਿਉ ਰੁਚ ਉਪਜਾਵੈ । ? 
- ਗਉਂ ੯, ੬, ੧:੨ (220) 


ਹੋਰ ਰੂਪ: 
ਸੰਕਟਵੈ - 
“ਸਾਹਿਬੁ ਸੰਕਟਵੈ ਸੇਵਕੁ ਭਜੈ । ” 


- ਬਸੰ ਨਾਮ, ੧, ੧੧ (1195) 
ਸੰਕਟਿ - 
“ਸੰਕਟਿ ਨਹੀ ਪਰੈ ਜੋਨਿ ਨਹੀ ਆਵੈ ਨਾਮੁ ਨਿਰੰਜਨ ਜਾ ਕੋ ਰੇ। ” 

- ਗਉ ਕਬ, ੭੦, ੨੧ (339) 


(1) ਮਾਇਆ 
“ਕਾਲ ਕੈ ਫਾਂਸਿ ਸਕਤ ਸਰੁ __ਸਾਂਧਿਆ। ? 
- ਆਸਾ ੫, ੮੧, ੨੨ (390) 
(2) ਬਲਵਾਨ (ਸੰ.) ਸਮਰਥ, ਸ਼ਕਤੀ ਵਾਲਾ, ਤਾਕਤਵਰ 
“ਹਰਿ ਸਕਤ ਸਰਨ ਸਮਰਥ ਨਾਨਕ ਆਨ ਨਹੀ ਨਿਹੋਰ । ”” 
- ਕੇਦਾ ੫, ੧੦, ੨੧੨ (1121) 
(3) (ਸੰ.) ਪਰਾਇਣ, ਲੀਣ ਵੇਖੋ “ਬਿਖਿਆ ਸਕਤ ” 
“ਬਿਖਿਆ ਸਕਤ ਰਹਿਓ ਨਿਸ ਬਾਸੁਰ ਨਹ ਛੂਟੀ ਅਧਮਾਈ। ”” 
- ਸੋਰ ੯, ੬, ੧:੧ (632) 
ਸਕਤਵਾਰ --- ਤਾਕਤਵਰ (ਵੇਖੋ “ਸਕਤ?” (2)) 
“ਇਕੁ ਦੁਖੁ ਸਕਤਵਾਰ ਜਮਦੂਤ । ”” 
੍‌ - ਮਲਾ ੧, ੭, ੧੨ (1256) 


ਬਲਵਾਨ (ਵੇਖੋ “ਸਕਤ” (2)) 
“ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ। ” 
- ਆਸਾ ੧, ੩੯, ੧":੨ (360) 


“ਮਾਨੁ ਮਹਤੁ ਨ ਸਕਤਿ ਹੀ ਕਾਈ ਸਾਧਾ ਦਾਸੀ ਥੀਓ। ” 





426 


- ਬਿਲਾ ੫, ੫, ੧:੩ (803) 
“ਜੋਰੁ ਸਕਤਿ ਨਾਨਕ ਕਿਛੁ ਨਾਹੀ ਪੁਭ ਰਾਖਹੁ ਸਰਣਿ ਪਰੇ । ? 
- ਟੋਡੀ ੫, ੧੨, ੨:੨ (714) 
ਹੋਰ ਰੂਪ: 
ਸਕਤੀ - 
- ਗਉ ਕਬ, ਬਾਅ ੩੩੮੧ (342) 
(2) ਪ੍ਰਭਾਵ, ਅਸਰ 
“ਸਕਤਿ ਅੰਧੇਰ ਜੇਵੜੀ ਭੂਮੁ ਚੂਕਾ ਨਿਹਚੁਲ ਸਿਵ ਘਰਿ ਬਾਸਾ। ” 
- ਗਉਂ ਕਬ, ਘਰ ੪੬, ੨:੨ (332) 
(ਕੇਵਲ ਮਹਾਨਕੋਸ਼), ਮਾਇਆ, ਸ਼ਬਦਾਰਥ, ਨਿਰਣਾ, ਦਰਪਣ, ਸੰਥਿਆ 
(3) ਮਾਇਆ, ਪ੍ਰਕਿਤੀ 
“ਸਿਵ ਸਕਤਿ ਮਿਟਾਈਆ ਚੂਕਾ ਅੰਧਿਆਰਾ। ” 
- ਗਉ ੩, ੩੮, ੧:੩ (163) 
“ਅਨਦਿਨੁ ਨਾਂਚੈ ਸਕਤਿ ਨਿਵਾਂਰੈ ਸਿਵ ਘਰਿ ਨੀਦ ਨ ਹੋਈ। ”” 
- ਗੂਜ ੩, ਆਸਾ ੧, ੩:੧ (506) 
“ਹਾਠਾ ਦੋਵੈ ਕੀਤੀਓ ਸਿਵ ਸਕਤਿ ਵਰਤਾਈਆ। ”” 


- ਮਾਰੂ ੫, ਵਾਰ ੬:੫ (1096) 


ਹੋਰ ਰੂਪ: 


ਸਕਤੀ - 
“ਜਹਿ ਦੇਖਾ ਤਹਿ ਰਵਿ ਰਹੇ ਸਿਵ ਸਕਤੀ ਕਾ ਮੇਲ । ” 
- ਸਿਰੀ ੧, ੧੮, ੪:੧ (21) 
“ਸਕਤੀ ਅੰਦਰਿ ਵਰਤਦਾ ਕੂੜੁ ਤਿਸ ਕਾ ਹੈ ਉਪਾਉ। ” 
- ਸੂਰ ੩, ਵਾਰ ੮ ਸ, ੩, ੨:੨ (511) 
4. ਇਸਤ੍ਰੀ (ਭਾਵ) ਸ਼ਕਤੀ, ਦੇਵਤਿਆਂ ਦੀਆਂ ਇਸਤ੍ਰੀਆਂ ਨੂੰ ਸ਼ਕਤੀਆਂ ਕਹਿੰਦੇ 
ਹਨ (ਸੰਥਿਆ) 
“ਉਛਲਿਆ ਕਾਮੁ ਕਾਲ ਮਤਿ ਲਾਗੀ ਤਉ ਆਨਿ ਸਕਤਿ ਗਲਿ ਬਾਂਧਿਆ। ” 
- ਸਿਰੀ ਬੇਣੀ, ੧, ੨:੪ (93) 
“ਸਕਤਿ ਸਨੇਹੁ ਕਰਿ ਸੁੰਨਤਿ ਕਰੀਐ ਮੈ ਨ ਬਦਉਗਾ ਭਾਈ। ” 
- ਆਸਾ ਕਬ, ੮, ੨੧ (477) 
5. ਬਰਛੀ, (ਕੇਵਲ ਮਹਾਨਕੋਸ਼) ਸੈਹਬੀ 
“ਜਾ ਕੀ ਦ੍ਰਿਸਟਿ ਅਚਲ ਠਾਣ ਬਿਮਲ ਬੁਧਿ ਸੁਥਾਨ ਪਹਿਰਿ ਸੀਲ ਸਨਾਹੁ ਸਕਤਿ 
ਬਿਦਾਰਿ। ”” 
- ਸਵ ੨, ੪੧੩ (1391) 
6. ਪਾਰਬਤੀ (ਭਾਵ) 
“ਸਿਵਾ ਸਕਤਿ ਸੰਬਾਦੰ। ? 
- ਗੋਂਡ ਨਾਮ, ੧:੪:੧ (873) 
7. ਸੰਬੰਧ, ਸੰਯੋਗ (ਮਹਾਨਕੋਸ਼) 
ਦਰਪਣ ਸ਼ਬਦਾਰਥ ਸਹਿਮਤ ਨਹੀ ਜਿਵੇ 





427 


ਮਾਇਆ ਦਾ ਸੂਰਜ ਬਹੁਤ ਤਪਦਾ ਹੋਵੇ, ਗੁਰੂ ਚੰਦਰਮਾ ਦੇ ਦਰਸ਼ਨ ਕੀਤੀਆਂ ਠੰਢ ਪੈ ਜਾਂਦੀ ਹੈ। 
“ਜੈਸੇ ਸਕਤਿ ਸੂਰੁ ਬਹੁ ਜਲਤਾ ਗੁਰ ਸਸਿ ਦੇਖੇ ਲਹਿ ਜਾਇ ਸਭ ਤਪਨਾ। ” 
- ਗੇਡ ੪, ੩, ੧:੨ (860) 


(1) ਜੜ੍ਹ (ਚੇਤਨਾ ਸਿਵਾ ਕੇ ਵਿਪ੍ਰੀਤ) 
“ਆਪੇ ਸਿਵ ਸਕਤੀ ਸੰਜੋਗੀ। ”? 
- ਭੈਰ ੫, ੫੦, ੨੩ (1150) 
(2) ਤਾਕਤ, ਸ਼ਕਤੀ, ਸਮਰਥਾ, ਵੇਖੋ “ਸਕਤਿ” (1) 
(3) ਮਾਇਆ, ਪ੍ਰਕ੍ਰਿਤੀ, ਵੇਖੋ “ਸਕਤਿ” (3) 


- ਰਾਮ ੫. ਛੰਤ, ੧, ੧:੪ (924) 


“ਨਿੰਦਕ ਦੁਸਟ ਵਡਿਆਈ ਵੇਖਿ ਨ ਸਕਨਿ ਓਨਾ ਪਰਾਇਆ ਭਲਾ ਨ ਸੁਖਾਈ। ” 
- ਬਿਲਾ ੪, ਵਾਰ ੪:੩ (850) 
ਸਕਨੀ - 
“ਸਤਿਗੁਰ ਕੀ ਵਡਿਆਈ ਵੇਖਿ ਨ ਸਕਨੀ ਓਨ੍ਹਾ ਅਗੈ ਪਿਛੈ ਥਾਉ ਨਾਹੀ। ” 
- ਗਉ ੪, ਵਾਰ ੧੫ਸ, ੪, ੨:੭ (308) 


ਸਕਯਥ _---- (ਸੰ.) ਸਰਲ, ਸਾਰਥਕ 


“ਚਰਣ ਤ ਪਰ ਸਕਯਥ ਚਰਣ ਗੁਰ ਅਮਰ ਪਵਲਿ ਰਯ । ”” 
- ਸਵ ੩, ੧੦੧੧ (1394) 


ਹੋਰ ਰੂਪ: 
ਸਕਯਥਉ - 
“ਪਰਚਉ ਪ੍ਰਮਾਣ ਗੁਰ ਪਾਇਅਉ ਤਿਨ ਸਕਯਥਉ ਜਨਮੁ ਜਗਿ। ” 
- ਸਵ ੪ ਕਲ, ੧੧:੫ (1398) 


ਸਕਯਥੁ - 
“ਧੰਨਿ ਧੰਨਿ ਗੁਰੁ ਧੰਨਿ ਜਨਮੁ ਸਕਯਥੁ ਭਲੌ ਜਗਿ। ? 
- ਸਵ ੧, ੬:੪ (1390) 


“ਸਗਲੀ ਧਰਤੀ ਸਕਰ ਹੋਵੈ ਖੁਸੀ ਕਰੇ ਨਿਤ ਜੀਉ। ” 
- ਮਾਝ ੧, ਵਾਰ ੯ ਸ, ੧, ੧:੨ (142) 


(ਸੰ.) ਪੁਰਾਣਾ ਅਨੁਸਾਰ ਸ਼ਿਵ ਦਾ ਸੰ (ਕਲਿਆਣ) ਕਰਤਾ ਰੂਪ ਸ਼ਿਵਜੀ 
“ਕੋਟਿ ਬਿਸਨ ਅਵਤਾਰ ਸੰਕਰ ਜਟਾਧਾਰ। ”” 
- ਆਸਾ ੫, ਛੰਤ ੫, ੨੧ (455) 
(2) ਸ਼ਿਵਜੀ 
“ਸੰਕਰ ਬਿਸਨ ਅਵਤਾਰ ਹਰਿ ਜਸੁ ਮੁਖਿ ਭਣਾ। ”” 





428 


- ਗੂਜ ੫, ਵਾਰ ੨:੪ (518) 
ਹੋਰ ਰੂਪ: 
ਸੰਕਰਦੇਉ - 
“ਬ੍ਹਮੁ ਪਾਤੀ ਬਿਸਨੁ ਡਾਰੀ ਫੁਲ ਸੰਕਰਦੇਉ। ” 
੍‌੍ - ਆਸਾ ਕਬ, ੧੪, ੨:੧ (479) 
ਸੰਕਰਾ - 
“ਸੰਕਰਾ ਮਸਤਕਿ ਬਸਤਾ ਸੁਰਸਰੀ ਇਸਨਾਨ ਰੇ। ? 
- ਧਨਾ ਤਿਲੋ ੧, ੧:੧ (695) 
ਸੰਕਰਿ - 
“ਸੰਕਰਿ ਬੁਹਮੈ ਦੇਵੀ ਜਪਿਓ ਮੁਖਿ ਹਰਿ ਹਰਿ ਨਾਮੁ ਜਪਿਆ। ? 
- ਮਾਰੂ ੪, ੨; ੨੧ (995) 
ਸੰਕਰੁ - 
“ਬ੍ਹਮਾ ਬਿਸਨੁ ਰਿਖੀ ਮੁਨੀ ਸੰਕਰੁ ਇੰਦੁ ਤਪੈ ਭੇਖਾਰੀ। ? 
- ਮਾਰੂ ੧, ੧੦, ੨:੧ (992) 
ਸਗਲ, ਸਾਰੇ 
“ਤਜਿ ਸਕਲ ਦੁਹਕ੍ਰਿਤ ਦੁਰਮਤੀ ਭਜੁ ਚਕ੍ਰਧਰ ਸਰਣੰ । ” 
- ਗੂਜ ਜੈਦੇ ੧, ੩:੨ (526) 
“ਦੀਨਾ ਨਾਥ ਸਕਲ ਭੈ ਭੰਜਨ ਜਸੁ ਤਾ ਕੋ ਬਿਸਰਾਇਓ। ”” 
- ਸੋਰ ੯, ੯, ੨੧੨ (633) 
(ਵੇਖੋ “ਸਕੰਦਾ) ਸਕਣਾ, ਸਮਰਥ ਹੋਣਾ, ਹੋਰ ਵੇਖੋ “ਸਾਕਾ” ਸਾਕੈ 
“ਹਉ ਰਹਿ ਨ ਸਕਾ ਬਿਨੁ ਦੇਖੇ ਪ੍ਰੀਤਮਾ ਮੈ ਨੀਰੁ ਵਹੇ ਵਹਿ ਚਲੈ ਜੀਉ।” 
- ਮਾਝ ੪, ੧, ੩:੩ (94) 


ਹੋਰ ਰੂਪ: 
ਸਕਾਉ - 
“ਵਰਨਾ ਚਿਹਨਾ ਬਾਹਰਾ ਕੀਮਤਿ ਕਹਿ ਨ ਸਕਾਉ। ” 
- ਸਿਰੀ ੫, ੭੭, ੪੧੨ (44) 


ਸਕਾਈਐ - 
“ਘਰਿ ਰਤਨ ਲਾਲ ਬਹੁ ਮਾਣਕ ਲਾਦੇ ਮਨੁ ਭੂਮਿਆ ਲਹਿ ਨ ਸਕਾਈਐ। ” 
ਲੂ - ਬਸੰ ੪, ੬, ੨:੧ (1179) 
ਸਕਾਸਾ - 
“ਤਿਸ ਕਾ ਭਰਵਾਸਾ ਕਿਉ ਕੀਜੈ ਮਨ ਮੇਰੇ ਜੋ ਅੰਤੀ ਅਉਸਰਿ ਰਖਿ ਨ ਸਕਾਸਾ। ”” 
- ਗੱਡ ੪, ੨, ੪:੧ (860) 
ਸਕਾਹਿ - 
“ਸਿਵ ਬਿਰੰਚਿ ਅਰੁ ਸਗਲ ਮੋਨਿ ਜਨ ਗਹਿ ਨ ਸਕਾਹਿ ਗਤਾ। ” 
- ਗੂਜ ਪ, ੧੧, ੧:੨ (498) 
ਸਕਾਹੀ - 
“ਜਨ ਨਾਨਕ ਨਾਮੁ ਅਰਾਧਿ ਤੁ ਤਿਸੁ ਅਪੜਿ ਕੋ ਨ ਸਕਾਹੀ। ”” 
- ਗਉ ੪, ਵਾਰ ੧੫ਸ, ੪, ੨:੧੨ (309) 





429 


ਸਕਿਓ - 
“ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ। ” 
- ਸੂਹੀ ਫਰ ੨, ੧੧੧ (794) 
ਸਕਿਆ - 
“ਸਕਿਆ ਨ ਅਖਰੁ ਏਕੁ ਪਛਾਨਿ। ” 
- ਗਉ ਕਬ, ਬਾਅ ੪੫:੨ (343) 
“ਅਨਤ ਤਰੰਗੀ ਨਾਮੁ ਜਿਨ ਜਪਿਆ ਮੈ ਗਣਤ ਨ ਕਰਿ ਸਕਿਆ। ? 
- ਮਾਰੂ ੪, ੨, ੪:੧ (995) 
ਸਕੀ - 
“ਮਨਮੁਖ ਹਰਿ ਹਰਿ ਕਰਿ ਥਕੇ ਮੈਲੁ ਨ ਸਕੀ ਧੋਇ। ” 
- ਸਿਰੀ ੩, ੬੪, ੧":੨ (39) 
ਸਕੀਐ - 
ਸੇ ਮੇਟਿ ਨ ਸਕੀਐ ਜੋ ਧੁਰਿ ਲਿਖਿਆ ਕਰਤਾਰਿ। ” 
- ਸਿਰੀ ੪, ਵਾਰ ੧੬ ਸ, ੩, ੧:੪ (89) 
ਸਕੀਜੈ - 
“ਹੁਕਮੁ ਨ ਜਾਪੀ ਕੇਤੜਾ ਕਹਿ ਨ ਸਕੀਜੈ ਕਾਰ। ?” 
- ਸਾਰ ੪, ਵਾਰ ੧੧ ਸ, ੧, ੧:੫ (1241) 
ਨ. 
“ਤਾ ਕੀ ਕੀਮਤਿ ਕਹਿ ਨ ਸਕੈ ਕੋ ਤਿਉ ਬੋਲੇ ਜਿਉ ਬੋਲਾਇਦਾ। ” 
- ਮਾਰੂ ੧, ਸੋਲ ੧੭, ੯:੩ (1038) 


- ਜਪੁ ੧, ੮:੪ (2) 


“ਗੁਰ ਕੀ ਵਡਿਆਈ ਨਿਤ ਚੜੈ ਸਵਾਈ ਅਪੜਿ ਕੋ ਨ ਸਕੋਈ। ”” 
- ਗਉਂ ੪, ਵਾਰ ੧੫ ਸ, ੪, ੩:੪ (309) 


“ਕਰਮ ਅਕਰਮ ਬੀਚਾਰੀਐ ਸੰਕਾ ਸੁਨਿ ਬੇਦ ਪੁਰਾਨ। ” 
- ਗਉ ਰਵਿ, ਅਸ ੧, ੩੧ (346) 
“ਮਰਨ ਜੀਵਨ ਕੀ ਸੰਕਾ ਨਾਸੀ। ”” 
- ਪ੍ਰਭਾ ਕਬ, ੧, ੧੧ (1349) 


ਸਕਾਰਥਾ --- ਸਫਲ, ਲਾਹੇਵੰਦ 
“ਨਾਨਕ ਜਨਮੁ ਸਕਾਰਥਾ ਜੇ ਤਿਨ ਕੈ ਸੰਗਿ ਮਿਲਾਹ। ”” 
- ਸਿਰੀ ੪, ਵਾਰ ੭ ਸ, ੧, ੨੬ (85) 


ਹੋਰ ਰੂਪ: 


ਸਕਾਰਥੁ - 
“ਨਾਮੁ ਪਦਾਰਥੁ ਹੋਇ ਸਕਾਰਥੁ ਹਿਰਦੈ ਚਰਨ ਬਸਾਹਿ। ”” 
- ਆਸਾ ੫, ੧੪੬, ੧:੧ (407) 





430 


(1) ਸਕਨਾ, ਸਮਰਥ ਹੋਣਾ, ਵੇਖੋ “ਸਕਾ? 
(2) ਸਕਿਆ, ਖੁਨ ਦੇ ਰਿਸ਼ਤੇਦਾਰਾਂ 
“ਪਤੀ ਭਾਤੀਈ ਜਾਵਾਈ ਸਕੀ ਅਗਹੁ ਪਿਛਹੁ ਟੋਲਿ ਡਿਠਾ ਲਾਹਿਓਨੁ ਸਭਨਾ ਕਾ 
ਅਭਿਮਾਨੁ । ? 
- ਬਿਲਾ ੪, ਵਾਰ ੧੦:੨ (853) 


“ਕਬੀਰ ਮੁਕਤਿ ਦੁਆਰਾ ਸੰਕੁਰਾ ਰਾਈ ਦਸਏ' ਭਾਇ। ” 

- ਸਲੋ ਕਬ, ੫੮:੧ (1367) 
ਹੋਰ ਰੂਪ: 
ਸੰਕੁੜਾ - 
“ਕਬੀਰ ਮੁਕਤਿ ਦੁਆਰਾ ਸੰਕੁੜਾ ਰਾਈ ਦਸਵੈ ਭਾਇ। ” 

- ਗੁੂਜ ੩, ਵਾਰ ੩੪ ਸ. ਕਬ, ੧:੧ (509) 

(ਸੰ.) ਸਮੇਟ ਲਿਆ, ਇਕੱਠਾ ਕਰ ਲਿਆ 
“ਬਾਜੀਗਰ ਸ੍ਰਾਂਗ ਸਕੇਲਾ। ” 

- ਸੋਰ ਕਬ, ੪, ੨:੩ (655) 


ਹੋਰ ਰੂਪ: 
ਸਕੇਲਿ - 
“ਕਬੀਰਾ ਧੂਰਿ ਸਕੇਲਿ ਕੈ ਪੁਰੀਆ ਬਾਂਧੀ ਦੇਹ। ” 


- ਸਲੋ ਕਬ, ੧੭੮੧ (1374) 
ਸਕੇਲੀਐ - 
“'ਈਧਨੁ ਅਧਿਕ ਸਕੇਲੀਐ ਭਾਈ ਪਾਵਕੁ ਰੰਚਕ ਪਾਇ। ” 
- ਸੋਰ ੧, ਅਸ ੪, ੧੦:੧ (637) 
(ਸੰ) ਸਮੇਟੇ, ਸੰਕੁਚਿਤ ਕਰੇ 
“ਖੇਲੁ ਸੰਕੋਚੈ ਤਉ ਨਾਨਕ ਏਕੈ । ”” 
- ਗਉ ੫, ਸੁਖ ੨੧, ੭:੧੦ (292) 
(ਸੰ.) ਮਿਤਰ, ਸਹਿਚਾਰੀ, ਸਾਥੀ 
“ਮਿਤ ਨ ਪੁਤ ਕਲਤ੍ੂ ਸਾਜਨ ਸਖ ਉਲਟਤ ਜਾਤ ਬਿਰਖ ਕੀ ਛਾਂਰਹੁ । ” 
- ਸਮੁ, ੫":੬ (1388) 
(1) ਇਕ ਗਿਣਤੀ, ਇਕ ਲੱਖ ਕਰੋੜ ਭਾਵੇ ਬੇਅੰਤ, ਅਣਗਿਣਤ 
(ਸੰ.) ਗਿਣਤੀ, ਹਿਸਾਬ ਲਗਾਣਾ 
“ਕਰਮ ਧਰਮ ਬਹੁ ਸੰਖ ਅਸੰਖ। ” (ਗਿਣਤੀ ਅਣਗਿਣਤ ਹੈ) 
- ਅਸਾਂ ੧, ਅਸ ੪, ੬੧੨ (413) 
(2) (ਸੰ.) ਸਮੁੰਦਰ ਦਾ ਇਕ ਜੀਵ ਜਿਸ ਦੇ ਖੋਲ ਮੰਦਰਾਂ ਵਿਚ ਬਿਗਲ ਵਾਂਗ 





431 


“ਢੁਲਕੇ ਚਵਰ ਸੰਖ ਘਨ ਗਾਜੇ। 

- ਰਾਮ ਬੇਣੀ, ੧, ੯:੪ (974) 
“ਘਰਿ ਘਰਿ ਮੁਸਰੀ ਮੰਗਲੁ ਗਾਵਹਿ ਕਛੂਆ ਸੰਖੁ ਬਜਾਵੈ । ” 

-ਆਸਾ, ਕਬ, ੬, ੨੨ (477) 
(2) ਵਿਸ਼ਨੂੰ ਦੇ ਸੰਖ ਦਾ ਚੰਦਨ ਆਦਿ ਨਾਲ ਬਣਾਇਆ ਵੈਸ਼ਨਵ ਦੇ ਸਰੀਰ ਉਤੇ 
ਚਿੰਨ੍ਹ ਅਥਵਾ ਧਾਤੁ ਨਾਲ ਤਪਾ ਕੇ ਲਾਇਆ ਛਾਪਾ। 
“ਸੰਖ ਚਕ੍ਰ ਗਦਾ ਹੈ ਧਾਰੀ ਮਹਾਸਾਰਥੀ ਸਤ ਸੰਗਾ। ? 

- ਮਾਰ ੫ ਸੋਲਾ ੧੧, ੧੦:੩ (1082) 


ਸਖਣੀਆਹਾ -- ਖਾਲੀ ਹਨ 
“ਢਠੀਆ ਕੰਮਿ ਨ ਆਵਨੀ ਵਿਚਹੁ ਸਖਣੀਆਹਾ। ”” 
- ਸੂਹੀ ੧, ੩, ੨੨ (729) 
ਹੋਰ ਰੂਪ: 
ਸਖਨਾਂਵੈ - 
“-ਰੀਤੇ ਭਰੇ ਭਰੇ ਸਖਨਾਵੈ ਯਹ ਤਾ ਕੋ ਬਿਵਹਾਰੇ । ” (ਖਾਲੀ ਕਰੇ) 
- ਬਿਹਾ ੯, ੧, ੧੨ (537) 
ਸਖਨੀ - 
“ਪਾਤਾਲੀ ਆਕਾਸੀ ਸਖਨੀ ਲਹਬਰ ਬੂਝੀ ਖਾਈ ਰੇ। ” (ਸਖਨੀ, ਅਸੰਤੁਸ਼ਟ, ਭਾਵ 
ਭੁੱਖੀ,) 
- ਆਸਾ ੫, ੪੪, ੧੧੨ (381) 
“ਜੈਸੇ ਹਰਹਟ ਕੀ ਮਾਲਾ ਟਿੰਡ ਲਗਤ ਹੈ ਇਕ ਸਖਨੀ ਹੋਰ ਫੇਰ ਭਰੀਅਤ ਹੈ । ” 
- ਪ੍ਰਭਾ ੧, ੮, ੨੯੧ (1329) 


(ਸੰ.) (1) ਮਿਤ੍ਰ, ਸਾਥੀ, ਸਹਿਚਾਰੀ, ਦੋਸਤ, ਬੇਲੀ 
“ਹਰਿ ਪੁਭੁ ਸਖਾ ਮੀਤੁ ਪੁ੍ਭੁ ਮੇਰਾ ਅੰਤੇ ਹੋਇ ਸਖਾਈ । ”? 

- ਸਿਰੀ ੩, ੪੮, ੩:੩ (32) 
ਹੋਰ ਰੂਪ: 
ਸਖਾਇ - 
“ਸਤਿਗੁਰਿ ਮੇਲੀ ਭੈ ਵਸੀ ਨਾਨਕ ਪ੍ਰੇਮੁ ਸਖਾਇ। ” (ਪ੍ਰੇਮ ਉਸ ਦਾ ਸਾਥੀ ਹੈ) 

- ਸਿਰੀ ੧, ੨, ੮:੩ (54) 
“ਧ੍ਰਿਗੁ ਧਿ੍‌ਗੁ ਨਰ ਨਿੰਦਕ ਜਿਨ ਜਨ ਨਹੀ ਭਾਏ ਹਰਿ ਕੇ ਸਖਾ ਸਖਮਾਇ। ”” 

- ਰਾਮ ੪, ੨, ੪:੧ (981) 
ਸਖਾਇਆ - 
“ਮੈ ਹਰਿ ਬਿਨੁ ਅਵਰੁ ਨ ਕੋਈ ਬੇਲੀ ਮੇਰਾ ਪਿਤਾ ਮਾਤਾ ਹਰਿ ਸਖਾਇਆ। ”” 

- ਰਾਮ ੪, ੫, ੧੧੨ (882) 
ਸਖਾਈ - 
“ਸਤਿਗੁਰ ਮਿਤ੍ਰ ਮੇਰਾ ਬਾਲ ਸਖਾਈ। ”” 

- ਮਾਝ ੪, ੧, ੪:੧ (94) 


ਸਖਾਤਾ - 
“ਤਿਸੁ ਗੁਰ ਸੇਵਿ ਸਦਾ ਦਿਨੁ ਰਾਤੀ ਦੁਖ ਭੰਜਨ ਸੰਗਿ ਸਖਾਤਾ ਹੇ। ” 





432 


- ਮਾਰੂ ੧, ੧੧, ੧੩੩ ( 1032) 


- ਸਿਰੀ ੧, ਅਸ ੫, ੩:੧ (56) 
“ਸਖੀ ਮੰਗਲੋ ਗਾਇਆ ਇਛ ਪੁਜਾਇਆ ਬਹੁੜਿ ਨ ਮਾਇਆ ਹੋਹਿਆ। ?” 
(ਮਿਤਰਾਂ) 
- ਸਿਰੀ ੫, ਛੰਤ ੩, ੪:੫ (81) 
“ਸੁਣਿ ਸਖੀ ਸਹੇਲੀ ਸਾਚਿ ਸੁਹੇਲੀ ਸਾਚੇ ਕੇ ਗੁਣ ਸਾਰੈ। (ਹੇ ਸਹੇਲੀ) 
- ਗਉ ੧. ਛੰਤ, ੨, ੨:੪ (243) 
“ਸਖੀ ਸਾਜਨੀ ਕੇ ਹਉ ਚਰਨ ਸਰੇਵਉ, ਹਰਿ ਗੁਰ ਕਿਰਪਾ ਤੇ ਨਦਰਿ ਧਰੀ। ”” 
(ਭਾਵ ਸੰਤਜਨ) 
- ਆਸਾ ੧, ੨੨, ੨੨ (355) 
“ਪੰਚ ਸਖੀ ਹਮ ਏਕੁ ਭਤਾਰੋ। ” (ਭਾਵ ਗਿਆਨ ਇੰਦਰੇ) 
- ਆਸਾ ੫, ੩੪, ੩੧ (359) 
“ਪੰਚ ਸਖੀ ਮਿਲਿ ਮੰਗਲੁ ਗਾਇਆ। ? 
- ਆਸਾ ੫. ੧੭, ੩੧ (375) 
ਸਖੰਤੈ - 
“ਜਿਨੀ ਸਖੰਤ ਕੰਤੁ ਪਛਾਣਿਆ ਹਉ ਤਿਨ ਕੈ ਲਾਗਉ ਪਾਇ। ” 
- ਸਿਰੀ ੩, ੬੧, ੧:੩ (37) 
ਸਖੀਅ - 
“ਸੁਣਿ ਸਖੀਅ ਸਹੇਲੜੀਹੋ ਮਿਲਿ ਮੰਗਲੁ ਗਾਵਹ ਰਾਮ। ”” 
- ਬਿਲਾ ੫, ਛੰਤ ੨, ੨:੧ (846) 
ਸਖੀਆਂ = 
“ਮਿਲਿ ਸਖੀਆ ਪੁਛਹਿ ਕਹੂ ਕੰਤ ਨੀਸਾਣੀ। ” 
- ਆਸਾ ੫, ਛੰਤ ੧੦, ੩੧ (459) 
“ਬਹਿ ਸਖੀਆ ਜਸੁ ਗਾਵਹਿ ਗਾਵਣਹਾਰੀਆ। ”? (ਸਤਸੰਗੀ) 
- ਸੋਰ ੪, ਵਾਰ ੮:੧ (645) 
ਸਖੀਏ - 
“ਆਪੇ ਬਹੁ ਬਿਧਿ ਰੰਗੁਲਾ ਸਖੀਏ ਮੇਰਾ ਲਾਲੂ। ”” 
- ਸਿਰੀ ੧, ੨੫, ੩੧ (23) 
ਸਖੀਹੋ - 
“ਸਖੀਹੋ ਸਹੇਲੜੀਹੋ ਮੇਰਾ ਪਿਰੁ ਵਣਜਾਰਾ ਰਾਮੁ। ” (ਹੇ ਸਹੇਲੀਓ) 
- ਆਸਾ ੧, ਛੰਤ ੧, ੩੧ (436) 
ਸਖੇ - 
“ਭਾਈ ਮੀਤ ਬੰਧਪ ਸਖੇ ਪਾਛੇ ਤਿਨਹੂ ਕਉ ਸੰਪਾਨੀ। ” (ਮਿੱਤਰ ਸਾਥੀ) 
- ਗਉ ੫, ਅਸ ੧੫, ੫:੧ (242) 
“ਮੀਤ ਸਖੇ ਕੇਤੇ ਜਗ ਮਾਹੀ। ? (ਸੰਗੀ ਸਾਥੀ) 


- ਮਾਰੂ ੧, ਸੋਲਾ ੮, ੧੧:੧ (1028) 


ਸਖੈਨੀ - 
“ਰਾਮ ਜਪਹੁ ਮੇਰੀ ਸਖੀ ਸਖੈਨੀ। ” (ਸਹੇਲੀ) 





433 


- ਆਸਾ ੧, ੧੦. ੧":੧ (416) 
(2) ਸਹਾਈ, ਮੱਦਦਗਾਰ, ਸਹਾਇਤਾ ਕਰਨ ਵਾਲਾ 
“ਜੈਸੇ ਰਣ ਮਹਿ ਸਖਾ ਭ੍ਰਾਤ। ” (ਭਰਾ ਹੀ ਸਹਾਈ ਹੁੰਦਾ ਹੈ) 
- ਮਾਲੀ ੫, ੩, ੨੧ (987) 
ਹੋਰ ਰੂਪ: 
ਸਖਾਇ - 
“ਤੂੰ ਗੁਰੁ ਪਿਤਾ ਤੂੰ ਹੈ ਗੁਰੁ ਮਾਤਾ ਤੂੰ ਗੁਰੁ ਬੰਧਪੁ ਮੇਰਾ ਸਖਾ ਸਖਾਇ। ” 
- ਗਉਂ ੧, ੪੯, ੩:੩ (167) 
ਸਖਾਇਆ - 
“ਪਿਤ ਸੁਤੋ ਸਗਲ ਕਾਲਤ੍ ਮਾਤਾ ਤੇਰੇ ਹੋਹਿ ਨ ਅੰਤਿ ਸਖਾਇਆ। ?” 
- ਸਿਰੀ ੧, ੨੬, ੧੨ (23) 
ਸਖਾਈ - 
“ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ। ”” 
- ਗੂਜ ੪, ਸੋਦ ੪, ੧":੨ (10) 
“ਮੇਰਾ ਪਰਾ ਣ ਸਖਾਈ ਸਦਾ ਨਾਲਿ ਚਲੈ। ” 
- ਮਾਝ ੪, ੧, ੨੨ (94) 


(1) ਸਹੇਲੀਆਂ (ਵੇਖੋ “ਸਖਾ? 1) 
(2) ਦਾਸੀਆਂ, ਪਤਨੀਆਂ 
“ਏਕੋ ਪ੍ਰਿਉ ਸਖੀਆ ਸਭ ਪ੍ਰਿਅ ਕੀ ਜੋ ਭਾਂਵੈ ਪਿਰ ਸਾ ਭਲੀ। ? 
- ਦੇਵ ੪, ੨, ੨੧ (527) 
(ਫਾ. ਸਗ) ਕੁਤਾ, ਕੂਕਰ 
“ਸਗ ਨਾਨਕ ਦੀਬਾਨ ਮਸਤਾਨਾ ਨਿਤ ਚੜੈ ਸਵਾਇਆ। ”? 
- ਮਲਾ ੧, ਵਾਰ ੨੭ਸ, ੧, ੨:੭ (1291) 


“ਮਨਮੁਖ ਬੰਨ੍ਹ ਚਲਾਈਅਹਿ ਨਾ ਮਿਲਹੀ ਵਗਿ ਸਗਿ। ”? 
- ਸਲੋ ੩, ੬:੪ (1413) 


(1) ਸਾਧ, ਸੰਗਤ 
“ਹਤੇ ਦੁਖ ਜਨਮਹ ਮਰਨ ਸੰਤ ਸੰਗੁ ਪਰਤਾਪ। ” 
- ਗਉ ੫. ਬਾਅ ੫੧:੪ (260) 
“ਆਆਦਿ ਅੰਤਿ ਬੇਅੰਤ ਖੋਜਹਿ ਸੁਨੀ ਉਧਰਨ ਸੰਤ ਸੰਗ ਬਿਧੇ। (ਤਰਨ ਦੀ ਵਿਧੀ 
ਸੰਤਾਂ ਦੀ ਸੰਗਤ ਹੀ ਸੁਣੀ ਹੈ।) 
- ਆਸਾ ੫. ਛੰਤ ੬, ੩:੫ (456) 


ਹੋਰ ਰੂਪ: 
ਸੰਗਰੀਆ - 





434 


“ਦੂਤਨ ਸੰਗਰੀਆ। ”” 
- ਬਿਹਾ ੫, ੧, ੧:੧ (537) 
ਸੰਗਿ - 
“ਮਨ ਪਿਆਰਿਆ ਜੀਉ ਮਿਤ੍ਰਾ ਕਰਿ ਸੰਤਾ ਸੰਗਿ ਨਿਵਾਸੋ। ? 
- ਸਿਰੀ ੫, ਛੰਤ ੨, ੪:੧ (79) 
“ਸੰਤਾ ਸੰਗਿ ਮਿਲਿ ਹਰਿ ਹਰਿ ਜਪਿਆ ਬਿਨਸੇ ਆਲਸ ਰੋਗਾ ਜੀਉ। ”? 
- ਮਾਝ ੫, ੪੮, ੧:੩ (108) 
“ਸੰਗਿ ਨ ਸਾਥੀ ਗਵਨੁ ਇਕੇਲਾ। ” (ਸਾਥ) 
- ਸੂਹੀ ਰਵਿ ੧, ੨:੪ (793) 
ਸੰਗੁ - 
“ਸਾਧ ਸੰਗਤਿ ਸਿਉ ਸੰਗੁ ਨ ਕੀਆ ਬਹੁ ਜੋਨੀ ਦੁਖੁ ਪਾਂਵੈ । ” 
- ਸਿਰੀ ੫, ਪਹ ੪, ੩:੪ (77) 
ਸੰਬੁ - 
“ਹਰਿ ਦੀਨਾ ਦੀਨ ਦਇਆਲ ਪੁਭੁ ਸਤਸੰਗਤਿ ਮੇਲਹੁ ਸੰਡੂ । ” 
- ਸੂਹੀ 8, ੩, ੪੧੧ (732) 
(2) ਟੋਲੀ, ਸਾਥੀਆਂ ਦਾ ਇਕੱਠ, ਮੰਡਲੀ 
“ਹਰਿ ਜਨ ਸਗਲ ਉਧਾਰੇ ਸੰਗ ਕੇ। ? 
- ਸਾਰ ੫, ੨੨, ੧":੧ (1208) 
“ਸ਼ੰਗ ਸਖਾ ਸਭਿ ਤਜਿ ਗਏ ਕੋਊ ਨ ਨਿਬਹਿਓ ਸਾਥਿ। ” 
- ਸਲੋ ੯, ੫੫2੧ (1429) 


ਹੋਰ ਰੂਪ: 
ਸੰਗਾ = ਵੇਖੋ “ਸੰਗਾ” (2) 


- ਸੂਹੀ ਰਵਿ, ੨, ੧:੩ (793) 


“ਭੂਮ ਕੇ ਮੋਹੇ ਨਹ ਬੁਝਹਿ ਮੋ ਪ੍ਰਭੁ ਸਦਹੁ ਸੰਗ। ” 
੍‌੍ - ਗਉ ੫, ਬਾਅ ੯:੬ (252) 

“ਬ੍ਰਹਮ ਗਿਆਨੀ ਕੈ ਬਸੈ ਪੁਭੁ ਸੰਗ । ? 

- ਗਉਂ ੫. ਸੁਪ ੮, ੫:੨ (273) 
“ਸਖੀ ਸਹੇਰੀ ਸੰਗ ਕੀ ਸੁਮਤਿ ਦ੍ੜਾਵਉ। ”! (ਨਾਲ ਦੀਓ) 

- ਆਸਾ ੫. ੧੧੭, ੩੧ (400) 
“ਅੰਗ ਸੰਗ ਭਗਵਾਨ ਪਰਸਨ ਪ੍ਰਭ ਨਾਨਕ ਪਤਿਤ ਉਧਾਰ । ? 

- ਗੂਜ ੫, ਅਸ ੨, ੮:੨ (508) 
ਹੋਰ ਰੂਪ: 
ਸੰਗਾ = ਵੇਖੋ “ਸੰਗਾ” (1) 
ਸੰਗਿ - 


- ਜਪੁ ੧, ੨੦੪੫ (4) 





435 


“ਨਾਮੁ ਸਹਾਈ ਸਦਾ ਸੰਗਿ ਆਗੈ ਲਏ ਛਡਾਇ। ” (ਅੰਗ ਸੰਗ) 
- ਸਿਰੀ ੫, ੭੮, ੧੧੨ (45) 
(4) ਮੇਲ, ਮਿਲਾਪ 
“ਜਨਮ ਮਰਣ ਅਨੇਕ ਬੀਤੇ ਪ੍ਰਿਅ ਸੰਗ ਬਿਨੁ ਕਛੁ ਨਹ ਗਤੇ । ”” 
- ਆਸਾ ੧, ਛੰਤ ੧੪, ੧:੪ (462) 
ਹੋਰ ਰੂਪ: 
ਸੰਗੁ - 
“ਤਿਨ ਸੰਗਿ ਸੰਗੁ ਨ ਕੀਚਈ ਨਾਨਕ ਜਿਨਾ ਆਪਣਾ ਸੁਆਉ। ”? 
- ਗੂਜ ੫, ਵਾਰ ੧੦ਸ, ੫, ੨੨ (520) 
(5) ਸਾਥੀ, ਸੰਗੀ 
“ਕਵਲ ਨੈਨ ਮਧੁਰ ਬੈਨ ਕੋਟਿ ਸੈਨ ਸੰਗ ਸੋਭ ਕਹਤ ਮਾ ਜਸੋਦ ਜਿਸਹਿ ਦਹੀ ਭਾਤੁ 
ਖਾਹਿ ਜੀਉ।” 
- ਸਵ ੪, ਗਯੰ ੬੨ (1402) 
ਹੋਰ ਰੂਪ: 
ਸੰਗਿ - 
“ਬਿਨੁ ਨਾਂਵੈ ਕੋ ਸੰਗਿ ਨ ਸਾਥੀ ਮੁਕਤੇ ਨਾਮੁ ਧਿਆਵਣਿਆ। ”” 
- ਮਾਝ ੧, ਅਸ, ੧, ੪੩ (109) 
“ਗੁਰ ਕਾ ਬਚਨੁ ਜੀਅ ਕੈ ਸੰਗਿ। ? 


- ਗਉਂ ੫, ੭੪, ੧:੩ (177) 
“ਮਿਥਿਆ ਸੰਗਿ ਸੰਗਿ ਲਪਟਾਏ ਮੋਹ ਮਾਇਆ ਕਰਿ ਬਾਧੇ । ”” 
- ਆਸਾ ੫, ੧੨੬, ੧੧ (402) 
ਦੂਜੇ “ਸੰਗਿ” ਦੇ ਅਰਥ ਨਾਲ ਹਨ। 
ਸੰਗੀ - 
““ਬਿਨ੍ਹ ਨਾਂਵੈ ਚੁਣਿ ਸੁਟੀਅਹਿ ਕੋਇ ਨ ਸੰਗੀ ਸਾਥਿ। ” 
- ਸਿਰੀ ੧, ਅਸ ੪, ੩:੩ (55) 
“ਸਦਾ ਸੰਗੀ ਹਰਿ ਰੰਗ ਗੋਪਾਲਾ। ” (ਸਹਾਇਕ, ਮਦਦਗਾਰ, ਸਾਥੀ) 
- ਮਾਝ ੫, ਅਸ ੧੬, ੩੧ (79) 
(1) ਸ:) ਮੰਡਲੀ, ਇਕੱਠ, ਮਜਲਸ, ਹਰ ਜਸ ਲਈ ਜੁੜਿਆ ਜਨ ਸਮੂਹ 
“ਹਰਿ ਹਰਿ ਨਾਮੁ ਮਿਲੈ ਤ੍ਰਿਪਿਤਾਸਹਿ ਮਿਲਿ ਸੰਗਤਿ ਗੁਣ ਪਰਗਾਸਿ। ”” 
- ਗੂਜ ੪, ਸੋਦ ੪, ੨੨ (10) 
“ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗ ਜੀਵੇ ਧ੍ਰਿਗ ਜੀਵਾਸਿ। ” 


- ਗੂਜ ੪, ਸੋਦ ੪, ੩:੨ (10) 


ਹੋਰ ਰੂਪ: 
ਸੰਗਤੀ - 
“ਵਡਭਾਗੀ ਮਿਲੁ ਸੰਗਤੀ ਸਚਾ ਸਬਦੁ ਵਿਸਾਹੁ। ” (ਸੰਗਤ ਵਿਚ) 
- ਸਿਰੀ ੫, ੮੨, ੨੨ (46) 





436 


“ਅਗੈ ਸੰਗਤੀ ਕੁੜਮੀ ਵੇਮੁਖ, ਰਲਣਾ ਨ ਮਿਲੈ ਤਾ ਵਹੁਟੀ ਭਤੀਜੰਤ ਫਿਰਿ ਆਣਿ 
ਘਰਿ ਪਾਇਆ। ” (ਸੰਗਤਾਂ ਨੇ) 
- ਗਉ ੪, ਵਾਰ ੧੨ ਸ, ੪, ੧:੫ (306) 
“ਬਿਨੁ ਸੰਗਤੀ ਸਭਿ ਐਸੇ ਰਹਹਿ ਜੈਸੇ ਪਸੁ ਢੋਰ। ” (ਸੰਗਤਾਂ ਤੋ) 
- ਆਸਾ ੩, ੩੧, ੬੧ (427) 
(2) ਸਾਥ, ਸੰਗ 
“ਬਿਨੁ ਸੰਗਤਿ ਸਾਧ ਨ ਧ੍ਰਾਪੀਆ ਬਿਨੁ ਨਾਵੈ ਦੂਖ ਸੰਤਾਪੁ । ” 
- ਸਿਰੀ ੧, ੧੭, ੩੨ (20) 
“ਤਿਨ ਕੀ ਸੰਗਤਿ ਦੇਹਿ ਪ੍ਰਭ ਮੈ ਜਾਚਿਕ ਕੀ ਅਰਦਾਸਿ। ?” 
- ਸਿਰੀ ੫, ੭੦, ੪੨ (42) 


(ਸੰ.) ਸ਼ੁਭ ਘੜੀ, ਦਸਨ ਵਾਲ ਚਿੰਨ੍ਹ, ਸ਼ੁਭ ਘੜੀ 
“ਤਉ ਸਗਨ ਅਪਸਗਨ ਕਹਾ ਬੀਚਾਰੈ । ” 
- ਗਉ ੫. ਸੁਖ ੨੧, ੫:੬ (291) 


(1) ਸੰਗਤ, ਸਾਥ, ਸੰਗ 
“ਜਾ ਕੋ ਰੇ ਕਰਮੁ ਭਲਾ ਤਿਨਿ ਓਟ ਗਈ ਸੰਤ ਪਲਾ। ਤਿਨ ਨਾਹੀ ਰੇ ਜਮੁ ਸੰਤਾਵੈ 
ਸਾਧੂ ਕੀ ਸੰਗਨਾ। ” 
- ਧਨਾ ੫, ੩੦, ੨੧੯੧ (679) 
(2) ਝਕਣਾ, ਸੰਗ ਕਰਨੀ 
“ਨਿਵਿ ਨਿਵਿ ਪਾਇ ਲਗਉ ਦਾਸ ਤੇਰੇ ਕਰਿ ਸੁਕ੍ਰਿਤੁ ਨਾਹੀ ਸੰਗਨਾ। ”? 
- ਮਾਰੂ ੫, ਸੋਲ ੯, ੩:੩ (1080) 


(ਸੰ.) ਮਿਲਾਪ 
“ਉਲਟੀ ਗੰਗਾ ਜਮੁਨ ਮਿਲਾਵਉ । 
ਬਿਨੁ ਜਲ ਸੰਗਮ ਮਨ ਮਹਿ ਨਾਵਉ। ” 
- ਗਉ ਕਬ, ੧੮, ੩:੨ (327) 

(ਇੜਾ ਪਿੰਗੁਲਾ (ਗੰਗਾ ਜਮੁਨਾ) ਦੇ ਸੰਗਮ “ਸੁਖਮਨਾ” ਵਿਚ ਵਿਚਰ ਅਰਥਾਤ ਮਨ 
ਦੀ ਇਕਾਗਰਤਾ ਵਿਚ ਵਿਚਰ ਇਸ਼ਨਾਨ ਕਰੋ) 
“ਗੰਗ ਜਮੁਨ ਤਹ ਬੇਣੀ ਸੰਗਮ ਸਾਤ ਸਮੁੰਦ ਸਮਾਵਾ। ” 

- ਤੁਖਾ ੧, ਬਾਰਾ, ੨੫:੪ (1109) 


ਹੋਰ ਰੂਪ: 
ਸੰਗਮਿ - 
“ਮੈ ਮਨਿ ਤਨਿ ਹਰਿ ਭਾਵੈ ਪ੍ਰਭ ਸੰਗਮਿ ਰਾਤੀ ਰਾਮ। ”” 
- ਆਸਾ ੧, ਅਸ ੧, ੨੨੨ (436) 
“ਗੋਸਟਿ ਭਈ ਸਾਧ ਕੈ ਸੰਗਮਿ ਕਾਮ ਕ੍ਰੋਧੁ ਲੋਭੁ ਮਾਰਿਆ। ” (ਮਿਲਣ ਨਾਲ) 
- ਧਨਾ ੫, ੧੬, ੧:੧ (675) 


ਸੰਗਮੁ - 
“ਪਿਰ ਸੰਗਿ ਭਾਂਵੈ ਸਹਜਿ ਨਾਂਵੈ ਬੇਣੀ ਤ ਸੰਗਮੁ ਸਤ ਸਤੇ । ? 

- ਧਨਾ ੧, ਛੰਤ ੧, ੩:੪ (688) 
ਸੰਗਮੇ - 





437 


“ਸਾਧੂ ਸੰਗਮੇ ਹਾਂ। ” (ਮਿਲਾਪ/ਸੰਗਤ ਵਿਚ) 


- ਆਸਾ ੫. ੧੬੨, ੧੧ (410) 
“ਪਾਪ ਪੁੰਨ ਦੁਇ ਸੰਗਮੇ ਖੁਧਿਆ ਜਮਕਾਲਾ। ” (ਮਿਲਾਪ/ਬੰਧਨ ਵਿਚ) 
- ਮਾਰੂ ੧, ਅਸ ੬, ੪:੨ (1012) 
(2) ਸੰਗਤ 
“ਬਿਨਵੰਤ ਨਾਨਕ ਬਿਨੁ ਸਾਧ ਸੰਗਮ ਸਭ ਮਿਥਿਆ ਸੰਸਾਰੀ। ”? 
- ਬਿਹਾ ੫, ਛੰਤ ੯, ੧:੬ (547) 
ਹੋਰ ਰੂਪ: 
ਸੰਗਮਹ - 
“ਤਿਆਗੰਤ ਕਪਟ ਰੁਪ ਮਾਇਆ ਨਾਨਕ ਆਨੰਦ ਰੁਪ ਸਾਧ ਸੰਗਮਹ। ”? 
੍‌੍ _- ਜੈਤ ੫, ੭ਸ, ੫, ੧੨੨ (707) 
ਸੰਗਮਿ - 
“ਸਾਧ ਸੰਗਮਿ ਗੁਣ ਗਾਵਹ ਹਰਿ ਕੇ ਰਤਨ ਜਨਮੁ ਨਹੀ ਹਾਰਿਓ। ” 
- ਦੇਵ ੫, ੩੦, ੧:੧ (534) 


(ਸੰ.) ਸਗਲ, ਸਾਰੇ, ਸਭ 
“ਆਨ ਉਪਾਵ ਸਗਰ ਕੀਏ ਨਹਿ ਦੂਖ ਸਾਕਹਿ ਲਾਹਿ। ” 
- ਮਲਾ ੫, ੨੪, ੨੧ (1272) 


- ਸੂਹੀ ੫, ੪੬, ੩:੨ (746) 
ਸਗਰੀ - 
“ਧਨੁ ਧਰਨੀ ਅਰੁ ਸੰਪਤਿ ਸਗਰੀ ਜੋ ਮਾਨਿਓ ਅਪਨਾਈ। ”? 
- ਸਾਰ ੯, ੧, ੧੧ (1231) 
ਸਗਰੇ - 
“ਦਾਰਾ ਮੀਤ ਪੁਤ ਸਨਬੰਧੀ ਸਗਰੇ ਧਨ ਸਿਉ ਲਾਗੇ । ”” 
੍‌ - ਸੋਰ ੯, ੯, ੧੧ (633) 
ਸਗਰੋ - 
“ਭਇਓ ਕਿਰਪਾਲੁ ਸਰਬ ਕੋ ਠਾਕੁਰੁ ਸਗਰੋ ਦੂਖੁ ਮਿਟਾਇਓ। ” 
- ਸੋਰ ੫, ੬੧, ੪:੧ (624) 
(ਸੰ.) ਇਕੱਠਾ ਕਰੋ 
“ਨਾਮੁ ਸਮਾਲਹੁ ਨਾਮੁ ਸੰਗਰਹੁ ਲਾਹਾ ਜਗ ਮਹਿ ਲੇਇ। ” 
- ਰਾਮ ੧, ਓਅੰ ੫੪:੨ (938) 


(ਸੰ.) ਯੁੱਧ, ਲੜਾਈਆਂ 
“ਲਖ ਸੂਰਤਣ ਸੰਗਰਾਮ ਰਣ ਮਹਿ ਛੁਟਹਿ ਪਰਾਣ। ” 
- ਆਸਾ ੩, ਵਾਰ ਦਸ, ੧; ੨੦੩ (467) 


(ਸੰ.) (1) ਸਭ, ਸਾਰੇ, ਸਾਰੀਆਂ, ਸਭ ਕੁਝ 





438 


“ਮੰਨੈ ਸਗਲ ਭਵਨ ਕੀ ਸੁਧਿ।” 
- ਜੁਪ ੧, ੧੩੦੨ (3) 
“ਛੋਡਿ ਸਗਲ ਸਿਆਣਪਾ ਸਾਚਿ ਸਬਦਿ ਲਿਵ ਲਾਇ। ”” 
- ਸਿਰੀ ੫, ੯੪, ੧":੨ (51) 
“ਸਗਲ ਤਿਆਗਿ ਗੁਰ ਸਰਣੀ ਆਇਆ। ” 
- ਗਉਂ ੫, ੧੩੦, ੪:੧ (192) 


ਹੋਰ ਰੂਪ: 


ਸਗਲਹ - 
“ਵਰਨ ਚਿਹਨ ਸਗਲਹ ਤੇ ਰਹਤਾ। ”” 
- ਗਉਂ ੫, ਬਾਅ ੪੬:੭7 (260) 
ਸਗਲਾ - 
“ਹਰਿ ਮਾਰਗਿ ਚਲਤ ਭੂਮੁ ਸਗਲਾ ਖੋਇਆ। ”? 
- ਮਾਝ ੫, ੧੭, ੨੩੨ (99) 
ਸਗਲਾਣਾ - 
“ਦੁਕ੍ਰਿਤ ਸੁਕ੍ਰਿਤ ਮੰਧੇ ਸੰਸਾਰੁ ਸਗਲਾਣਾ। ”” 
- ਸਿਰੀ ੫, ੯੬, ੧੧ (51) 
ਸਗਲਾਰੇ - 
“ਨਾਮ ਤੇਰੇ ਕੀ ਜੋਤਿ ਲਗਾਈ ਭਇਓ ਉਜਿਆਰੋ ਭਵਨ ਸਗਲਾਰੇ। ” 
- ਧਨਾ ਰਵਿ, ੩, ੨੨ (694) 
ਸਗਲਿਆ - 
“ਸਗਲਿਆ ਭਉ ਲਿਖਿਆ ਸਿਰਿ ਲੇਖੁ। ” (ਸਾਰਿਆਂ ਦੇ -ਸਗਲਿਆਂ) 
- ਆਸਾ ੧, ਵਾਰ ੪ਸ, ੧, ੧:੩ (464) 
ਸਗਲੀ - 
“ਸਗਲੀ ਰੈਣਿ ਗੁਦਰੀ ਅੰਧਿਆਰੀ ਸੇਵਿ ਸਤਿਗੁਰੁ ਚਾਨਣੁ ਹੋਇ। ” (ਸਾਰੀ) 
- ਸਿਰੀ ੫, ਪਹ ੪, ੪੫ (78) 
“ਬੂਝੈ ਨਾਹੀ ਏਕੁ ਸੁਧਾਖਰੁ ਓਹੁ ਸਗਲੀ ਝਾਖ ਝਖਾਈਐ। ” (ਸਾਰੀ, ਨਿਰੀ...) 
- ਗਉਂ ੫, ੬੪", ੩:੨ (216) 
“ਸਗਲੀ ਦਾਸੀ ਠਾਕੁਰੈ ਸਭ ਕਹਤੀ ਮੇਰਾ। ” (ਸਾਰੀਆਂ, ਸਗਲੀ) 
- ਆਸਾ ੫. ੧੧੭, ੪੧੧ (400) 
ਸਗਲੱਤ - 
“ਸਗਲੀ ਸਉਦੀ ਤੋਟਾ ਆਵੈ । ” 
- ਆਸਾ ੧, ੨੪, ੫੧ (356) 
ਸਗਲੀਆ - 
“ਸਭੇ ਕੰਤ ਮਹੇਲੀਆ ਸਗਲੀਆ ਕਰਹਿ ਸੀਗਾਰੁ। ? (ਸਾਰੀਆਂ ਨੇ ਸਗਲੀਆਂ) 
- ਸਿਰੀ ੧, ਅਸ ੨, ੧:੧ (54) 
ਸਗਲੇ - 
“ਨਾਨਕ ਸਗਲੇ ਦੋਖ ਉਤਾਰਿਅਨੁ ਪੁਭੁ ਪਾਰਬ੍ਰਹਮ ਬਖਸਿੰਦੁ । ” 
- ਸਿਰੀ ੫, ੮੨, ੪:੩ (16) 
ਸਗਲੋ - 





439 


“ਗਵਨੁ ਕਰੈਗੋ ਸਗਲੋ ਲੋਗਾ। ”” 
- ਗਉਂ ੫, ਅਸ ੪, ੪:੪ (237) 


€) 


ਸਗਲ੍ਹੰ 
“ਕ੍ਰਿਪਾ ਕਰੰਤ ਗੋਬਿੰਦ ਗੋਪਾਲਹ ਸਗਲੂੰ ਰੋਗ ਖਡਣਹ। ”” 


- ਸਸ ੫, ੨੯੯੧ (1359) 
(2) ਹਰ ਥਾਂ, ਸਭ ਥਾਂ (ਭਾਵ) 
“ਕਹੁ ਨਾਨਕ ਗੁਰਿ ਭਰਮੁ ਕਾਟਿਆ ਸਗਲ ਬੂਹਮ ਬੀਚਾਰ। ” 
- ਸਿਰੀ ੫, ੯੫, ੪੨ (51) 
“ਕਰਿ ਪੂਜੈ ਸਗਲ ਪਾਰਬ੍ਰਹਮੁ । ” (ਸਭ ਥਾਂ/ਸਰਬ ਵਿਚ ਵਿਆਪਕ ਪਾਰਬ੍ਰਹਮ) 
- ਗਉ ੫. ਸੁਖ ੯, ੩੪ (274) 
ਹੋਰ ਰੂਪ: 
ਸਗਲੋ - 
“ਤਿਸੁ ਕੈ ਭਾਣੈ ਕੋਇ ਨ ਭੂਲਾ ਜਿਨਿ ਸਗਲੋ ਬ੍ਰਹਮੁ ਪਛਾਤਾ। ” 
- ਸੋਰ ੫, ੬, ੧੯੨ (610) 
“ਏਕ ਰੂਪ ਸਗਲੋ ਪਾਸਾਰਾ। ” 
- ਬਿਲਾ ੫, ੬, ੧:੧ (803) 
(3) ਸਾਰੀ ਲੋਕਾਈ (ਭਾਵ) 
“ਤੇਰੋ ਰੂਪੁ ਸਗਲ ਦੇਖਿ ਮੋਹੀ। ” 
- ਗਉ ੫, ੧੨੯, ੧":੨ (207) 
“ਏਕੁ ਦਾਤਾਰੁ ਸਗਲ ਹੈ ਜਾਚਿਕ ਦੂਸਰ ਕੈ ਪਹਿ ਜਾਵਉ। ” 
- ਆਸਾ ੫, ੧੨੧, ੧੧੨ (401) 
ਹੋਰ ਰੂਪ: 
ਸਗਲੀ - 
“ਲਸਕਰ ਤਰਕਸਬੰਦ ਬੰਦ ਜੀਉ ਜੀਉ ਸਗਲੀ ਕੀਤ। ” 
- ਸਿਰੀ ੫, ਅਸ ੨੬, ੭੩ (70) 
“ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ। ” (ਸਾਰੀ ਲੋਕਾਈ) 
- ਮਾਝ ੫, ਬਾਰਾ, ੩:੪ (133) 
ਸਗਲੇ - 
“ਸਗਲੇ ਜਾਚਹਿ ਗੁਰ ਭੰਡਾਰੀ। ” (ਸਾਰੇ ਲੋਕ) 
- ਮਾਰੂ ੧, ਸੋਬ ੪, ੧੬:੧ (1024) 
(4) ਪੂਰੀ 
“ਤਿਸੁ ਭਈ ਖਲਾਸੀ ਹੋਈ ਸਗਲ ਸਿਧਿ। ” 
- ਗਉਂ ੫, ਅਸ ੫, ੮:੧ (238) 
(ਸੰ.) ਜੰਜੀਰ 
“ਨਾ ਸਤਿ ਹਸਤੀ ਬਧੇ ਸੰਗਲ ਨ ਸਤਿ ਗਾਈ ਘਾਹੁ ਚਰਹਿ। ” 
- ਰਾਮ ੩, ਵਾਰ ੧੨ਸ, ੧, ੧:੪ (952) 
ਹੋਰ ਰੂਪ: 
ਸੰਗਲਿ - 





440 


“ਜਮ ਰਾਜੇ ਕੇ ਹੇਰੁ ਆਏ ਮਾਇਆ ਕੈ ਸੰਗਲਿ ਬੰਧਿ ਲਇਆ। ” 
੍‌੍ - ਆਸਾ ੧, ਪਟੀ ੫:੨ (432) 
ਸੰਗਲੂ - 
“ਜਮ ਡੰਡਾ ਗਲਿ ਸੰਗਲੂ ਪੜਿਆ ਭਾਗਿ ਗਏ ਸੇ ਪੰਚ ਜਨਾ। ”” 
- ਗਉ ੧, ੧੪, ੩:੨ (155) 


< ੪ 


ਸਗੋ” 
“ਪਰਾਈ ਬਖੀਲੀ ਕਰਹਿ ਆਪਣੀ ਪਰਤੀਤਿ ਖੋਵਨਿ ਸਗਵਾ ਭੀ ਆਪੁ ਲਖਾਹਿ। ” 
- ਬਿਲਾ ੪, ਵਾਰ ੮:੩ (852) 


“ਜੇ ਅਗੈ ਤੀਰਥੁ ਹੋਇ ਤਾ ਮਲੁ ਲਹੈ ਛਪੜਿ ਨਾਤੈ ਸਗਵੀ ਮਲੁ ਲਾਏ । ”” 
- ਮਾਝ ੧, ਵਾਰ ਪਸ, ੪, ੨:੩ (140) 


“ਪ੍ਰਭ ਕਉ ਜਾਣੈ ਸਦ ਹੀ ਸੰਗਾ। ” 
- ਗਉਂ ੫, ੮੬, ੧:੨ (181) 
“ਅਨਦਿਨੁ ਸੁਚੇ ਹਰਿਗੁਣ ਸੰਗਾ। ” (ਅੰਗ ਸੰਗ) 
੍‌੍ - ਆਸਾ ੧, ੧੭੭, ੨੨ (354) 
“ਜਗਜੀਵਨ ਅਬਿਨਾਸੀ ਠਾਕੁਰ ਘਟ ਘਟ ਵਾਸੀ ਹੈ ਸੰਗਾ। ” (ਨਾਲ ਨਾਲ) 
- ਮਾਰੂ ੫, ਸੋਲਾ ੧੭, ੨:੩ (1082) 
ਹੋਰ ਰੂਪ: 
ਸੰਗਾਤ - 
“ਆਾਤ ਪਿਤਾ ਬਨਿਤਾ ਸੁਤ ਸੰਪਤਿ ਅੰਤਿ ਨ ਚਲਤ ਸੰਗਾਤ । ” 
- ਸਾਰ ਕਬ, ੧, ੪:੧ (1252) 
(2) ਸੰਗਤ/ਸੰਗ ਵਿਚ, ਮੰਡਲੀ ਵਿਚ 
“ਬਿਆਪਤ ਗੀਤ ਨਾਦ ਸੁਣਿ ਸੰਗਾ। ”” 
- ਗਉ ੫, ੮੮, ੩:੨ (182) 
“ਤਹ ਗੀਤ ਨਾਦ ਅਖਾਰੇ ਸੰਗਾ। ” (ਸੰਗਤਾਂ ਦੇ ਅਖਾੜੇ/ਜੋੜਮੇਲ) 
- ਸ਼ੂਹੀ ੫, ੧੨, ੨੨੧ (739) 


ਹੋਰ ਰੂਪ: 
ਸੰਗਾਇਆ =- 
- ਸਾਰ ੫, ਛੰਤ ੧, ੪:੩ (1237) 


ਸੰਗਾਹਿ - 
“ਏਹ ਮੁਕਤਾ ਏਹ ਜੁਗਤਾ ਰਾਖਹੁ ਸੰਤ ਸੰਗਾਹਿ। ”? 
- ਆਸਾ ੫, ੧੪੬, ੨੧ (407) 
(3) ਸਕਦਾ 
“ਨਵਤਨ ਨਾਮ ਜਪੈ ਦਿਨੁ ਰਾਤੀ ਇਕੁ ਗੁਣੁ ਨਾਹੀ ਪ੍ਰਭ ਕਹਿ ਸੰਗਾ। ”” 





441 


- ਮਾਰੂ ੫, ਸੋਲਾ ੧੧, ੧੬:੩ (1083) 
(4) ਵਿਚ (ਭਾਵ) _ 
“ਕੀਟ ਹਸਤ ਪੂਰਨ ਸਭ ਸੰਗਾ। ”” 
- ਕਾਨ ੫. ੩੬, ੧":੨ (1305) 
“ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾ ਪਾਣੀ ਦੇਖਿ ਸਗਾਹੀ”” 
- ਮਾਝ ੧, ਵਾਰ ੨੬ਸ, ੧, ੧੨ (149) 


- ਭੈਰ ਕਬ, ੨, ੨੧ (1158) 


“ਗੁਰ ਸਬਦਿ ਸਮਾਚਰਿਓ ਨਾਮੁ ਟੇਕ ਸੰਗਾਦਿ ਬੋਹੈ। ”” 
- ਸਵ ੪, ਕਲ ੧੦੪੨ (1398) 


€) 


ਨਾਲ, ਸੰਗ 
“'ਓਤਿ ਪੋਤਿ ਭਗਤਨ ਸੰਗਾਨਿ। ? 


- ਰਾਮ ੫, ੩੦, ੩੨ (892) 
ਹੋਰ ਰੂਪ: 
ਸੰਗਾਨੈ - 
“ਪਿਰ ਧਨਹਿ ਸੀਗਾਰਿ ਰਖੇ ਸੰਗਾਨੈ । ”” 
- ਮਾਰੂ ੫, ਸੋਲ ੨, ੨:੨ (1072) 


- ਆਸਾ ੨, ੧੩੫, ੧":੨ (404) 


“ਕਰਮ ਭਾਗ ਸੰਤਨ ਸੰਗਾਨੇ ਕਾਸਟ ਲੋਹ ਉਧਾਰਿਓ ਰੇ। ”” 
- ਗਉ ਕਬ, ੫੬, ੩:੨ (335) 


“ਕਹੁ ਨਾਨਕ ਤਿਨਿ ਭਵਜਲੁ ਤਰੀਅਲੇ ਪ੍ਰਭ ਕਿਰਪਾ ਸੰਤ ਸੰਗਾਰ। ”? 

- ਦੇਵ ੫, ੩੧, ੪:੧ (534) 
“ਜਿਨਾ ਮਸਤਕਿ ਲੀਖਿਆ ਤੇ ਮਿਲੇ ਸੰਗਾਰ। ? (ਸਤ ਸੰਗਤ/ਸੰਗਤ ਵਿਚ) 

- ਮਾਲੀ ੫, ੧, ੧:੧ (986) 





442 


“ਉਆਹੂ ਜਤਨ ਸਾਧ ਸੰਗਾਰਾ। ” 
- ਗਉਂ ੫. ਬਾਅ ੪੩, ੪ (259) 
ਸੰਗਾਰੀ - 
“ਬੁਡਤ ਅੰਧ ਨਾਨਕ ਪ੍ਰਭ ਕਾਢਤ ਸਾਧ ਜਨਾ ਸੰਗਾਰੀ। ? 
੍‌੍ - ਧਨਾ ੫, ੪੨, ੨:੨ (681) 
ਸੰਗਾਰੇ - 
“ਮਹਾ ਬਿਖਾਦੀ ਦੁਸਟ ਅਪਵਾਦੀ ਤੇ ਪੁਨੀਤ ਸੰਗਾਰੇ । (ਸੰਗਤ ਕਰਕੇ/ਵਿਚ) 
- ਆਸਾ ੫. ੧੪੧, ੧੯੧ (406) 


ਸਗਾਰਵਾ ---- ਸਿੰਗਾਰਵਾਂ, ਸੁਹਣਾ, ਸਜੀਲ 
“ਮਨੁ ਤਨੁ ਤਾਮਿ ਸਗਾਰਵਾ ਜਾ ਦੇਖਾ ਹਰਿ ਨੈਣੇ। ” 
- ਕਾਨ ੪, ਵਾਰ ੧੨ਸ, ੪, ੨੧ (1317) 


“ਗ੍ਰਹਿ ਮੰਦਰ ਮਹਲਾ ਜੋ ਦੀਸਹਿ ਨਾ ਕੋਈ ਸੰਗਾਰਿ।” 
- ਆਸਾ ੫, ੩੭, ੪੧੧ (379) 


ਹੋਰ ਰੂਪ: 
ਸੰਗਾਰੀ - 
“ਸਤਸੰਗਤਿ ਮਹਿ ਬਿਸਾਸੁ ਹੋਇ ਹਰਿ ਜੀਵਤ ਮਰਤ ਸੰਗਾਰੀ। ? (ਸੰਗ ਹੈ) 
- ਆਸਾ ੫, ੧੨੨, ੩:੨ (401) 
“ਆਵਹਿ ਨ ਜਾਹਿ ਨ ਕਬਹੂ ਮਰਤੇ ਪਾਰਬ੍ਰਹਮ ਸੰਗਾਰੀ ਰੇ । ” (ਸੰਗੀ ਸਾਥੀ) 


- ਬਿਲਾ ਕਬ, ੧, ੩:੨ (855) 
ਸੰਗਾਂਰੈ - 
“ਪ੍ਰਭ ਕੀ ਪ੍ਰੀਤਿ ਚਲੈ ਸੰਗਾਰੈ। ” (ਅੰਗ ਸੰਗ ਨਾਲ) 

- ਆਸਾ ੫. ੮੫, ੩:੪ (391) 
(1) ਸੰਗਤ ਵੇਖੋ “ਸੰਗਾਰ? 
(2) ਸਾਥੀ, ਸੰਗੀ, ਵੇਖੋ “ਸੰਗਾਰਿ” 


(1) ਸੰਗਤ, ਵੇਖੋ “ਸੰਗਾਰ” 
(2) ਸਾਥ, ਅੰਗ ਸੰਗ, ਨਾਲ ਵੇਖੋ “ਸੰਗਾਰਿ? 


(1) ਵਿਚ (ਭਾਵ) 
“ਸੋ ਤਨੁ ਧਰ ਸੰਗਿ ਰੁਲਿਆ। ”? 

- ਗਉਂ ੫, ੧੩੯, ੩:੨ (210) 
“ਭਰਣ ਪੋਖਣ ਸੰਗਿ ਅਉਧ ਬਿਹਾਣੀ। ” (ਸਰੀਰ ਨੂੰ ਪਾਲਣ ਪੋਸ਼ਣ ਵਿਚ ਹੀ) 

- ਸੂਹੀ ੫, ੩੩, ੩:੧ (743) 
(2) ਸਮੇਤ 
“ਤਰੇ ਕੁਟੰਬ ਸੰਗਿ ਲੋਗ ਕੁਲ ਸਬਾਇਆ। ” 

- ਜੈਤ ੫, ਵਾਰ ੧੮:੫ (710) 
(3) ਸਾਥ, ਸੰਗਤ, ਵੇਖੋ “ਸੰਗ” (1) 
(4) ਨਾਲ, ਵੇਖੋ ਸੰਗ (3) 





443 


(5) ਸਾਥੀ, ਸੰਗੀ ਵੇਖੋ “ਸੰਗ” (5) 
(6) (ਫਾ.) ਡਾਕੂ, ਫੰਧਕ (ਕੇਵਲ “ਮਹਾਨ ਕੋਸ਼) 
“ਗੁਰੁ ਸਿਮਰਤ ਜੰਮ ਸੰਗਿ ਨ ਫਾਸਹਿ। ”” 
- ਮਾਰੂ ੫, ਸੋਲਾ ੪, ੨:੨ (1074-75) 
(“ਦਰਪਣ ” ਇਥੇ ਵੀ ਅਰਥ “ਸੰਗਤ?” ਦੇ ਕਰਦੇ ਹਨ) 
(7) (ਫਾ. ਸੰਗ) ਪਥਰ (ਕੇਵਲ “ਮਹਾਨਕੋਸ਼ ”) 
“ਸਤਸੰਗਤਿ ਹਰਿ ਮੇਲਿ ਪ੍ਰਭ ਹਮ ਪਾਪੀ ਸੰਗਿ ਤਰਾਹ। ” 
- ਕਾਨ ੪, ਵਾਰ ਪਸ, ੪, ੧:੪ (1314) 
(“ਦਰਪਣ ” ਇਥੇ ਵੀ ਅਰਥ “ਸੰਗਤ?” ਦਾ ਹੀ ਕਰਦੇ ਹਨ) 
(1) ਸਤਿਸੰਗੀ, ਸਤਸੰਗ ਦਾ ਸਾਥੀ, ਸਹਿਚਾਰੀ 
“ਮੋਹਿ ਮਿਲਿਓ ਪੁਭੁ ਆਪਨਾ ਸੰਗੀ ਭਜਹਿ ਗੁ ਬਿੰਦੁ । ” 
- ਸਲੋ ਕਬ, ੬੨ (1364) 
(2) ਸਾਥੀ, ਵੇਖੋ “ਸੰਗ” (5) 
(3) ਨਾਲ ਚੱਲਣ ਵਾਲਾ, ਸਥਿਰ (ਭਾਵ) 
“ਇਨ ਮੈ ਕਛੁ ਸੰਗੀ ਨਹੀ ਨਾਨਕ ਸਾਚੀ ਜਾਨਿ। ?” 
- ਸਲੋ ੯, ੫੨ (1426) 


<< ਸਾਥੀ, ਵੇਖੋ “ਸੰਗ” (5) 
“ਅਮਨ ਫੇਰਤੇ ਹਰਿ ਸੰਗਿ ਸੰਗੀਆ। ”? 
- ਮਲ ੫, ੨੩, ੨੪ (1272) 


“ਆਠ ਪਹਰ ਗੁਣ ਗਾਇ ਸਾਧੂ ਸੰਗੀਐ। ” 


- ਆਸਾ ੫, ੧੧੦, ੧੧੨ (398) 
(1) ਸੰਗੁਹਿਤ ਦਾ ਸੰਖੇਪ (ਕੇਵਲ “ਮਹਾਨਕੋਸ਼ ) 
“ਬਹੁ ਭੋਜਨ ਕਾਪਰ ਸੰਗੀਤ । ”” 

- ਗਉਂ ੫. ਸੁਖ ੨੦, ੮:੫ (290) 
(ਬਾਕੀ ਸਾਰੇ ਵਿਦਵਾਨ ਅਰਥ ਰਾਗ ਰੰਗ ਹੀ ਕਰਦੇ ਹਨ) 
(2) ਰਾਗ ਗਾਇਨ 
“ਅਨਿਕ ਧੁਨਿਤ ਲਲਿਤ ਸੰਗੀਤ । ”” 

- ਸਾਰ ੫, ਅਸ ੧, ੧੦:੩ (1236) 


“ਦਸ ਪਾਤਉ ਪੰਚ ਸੰਗੀਤਾ ਏਕੈ ਭੀਤਰਿ ਸਾਥੇ। ? 
- ਰਾਮ ੫, ੭, ੩੨ (884) 
-੨੨- ਸੰਗ, ਨਾਲ 
“ਚੰਦਨ ਲੇਪ ਹੋਤ ਦੇਹ ਕਉ ਸੁਖੁ ਗਰਧਭ ਭਸਮ ਸੰਗੀਤਿ। ”” 
- ਧਨਾ ੫, ੬, ੨੧ (673) 


(1) ਝਿਜਕ, ਸ਼ਰਮ/ਲਜਾ ਮਹਿਸੂਸ ਕਰ 





444 


“ਮਨ ਪਾਪ ਕਰਤ ਤੁ ਸਦਾ ਸੰਗੁ। ? 
ਸਿ - ਬਸੰ ੫, ੧੧, ੩:੨ (1183) 
ਹੋਰ ਰੂਪ: 
ਸੰਗੈ - 
“ਜੀਆਂ ਕੁਹਤ ਨ ਸੰਗੈ ਪਰਾਣੀ। ” 
- ਗਉਂ ੫, ੧੦੭", ੩:੨ (201) 
(2) ਸਾਥ, ਸੰਗਤ, ਵੇਖੋ “ਸੰਗ” (1) 
(3) ਟੋਲੀ, ਸਾਥ, ਸਾਥੀਆਂ ਦਾ ਇਕੱਠ, ਵੇਖੋ “ਸੰਗ” (2) 
“ਵੈਦਾ ਸੰਦਾ ਸੰਗੁ ਇਕਠਾ ਹੋਇਆ। ”” (ਸਤਸੰਗਤ) 
- ਫੁਨ ੫, ੨੩੯੧ (1363) 
(4) ਸਬੰਧ, ਰਿਸਤਾ 
“ਗ੍ਰਿਹਿ ਸੇਜ ਸੁਹਾਵੀ ਆਗਨਿ ਚੈਨਾ ਤੋਰੋ ਰੀ ਤੋਰੋ ਪੰਚ ਦੁਤਨ ਸਿਉ ਸੰਗੁ ਤੋਰੋ । ” 
- ਕਾਨ ੫, ੪੩, ੧:੧ (1306) 


““ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ । ” 
- ਅਸ ੫, ੧੨੦, ੨੨੧ (401) 


“ਗੁਰ ਕੈ ਭਾਇ ਚਲੋ ਸਾਚਿ ਸੰਗੂਤੀ ਰਾਮ। ” 
- ਬਿਲਾ ੧, ਛੰਤ ੧, ੩:੨ (843) 


ਗੁੜਾ 
“ਦੀਨ ਦਇਆਲੁ ਪ੍ਰੀਤਮ ਮਨਮੋਹਨੁ ਅਤਿ ਰਸ ਲਾਲ ਸਗੂੜੌ । ” 
- ਪੁਭਾ ੫, ੧੫, ੧੧੨ (1331) 


“ਜਿਨਿ ਪਿਰੁ ਸੰਗੇ ਜਾਣਿਆ ਪਿਰੁ ਰਾਵੇ ਸਦਾ ਹਦੂਰਿ। ” 
- ਸਿਰੀ ੩, ੬੨, ੧:੪ (38) 
(2) ਸੰਗਤ ਵਿਚ 
“ਆਇ ਬਸਹਿ ਸਾਧੂ ਕੈ ਸੰਗੇ। ” 
- ਗਉ ੫, ਬਾਅ ੧੩:੩ (252) 
“ਸੰਗੇ ਸੋਹੰਤੀ ਕੰਤ ਸੁਆਮੀ ਦਿਨਸੁ ਰੈਣੀ ਰਾਵੀਐ। ”” 
- ਆਸਾ ੫, ੧੨, ੧:੩ (460) 


“ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰਹ। ” 
- ਜੈਤ ੫, ਵਾਰ ੨੭ਸ:੨ (709) 


“ਗੁਰ ਸਤਿਗੁਰ ਪਿਛੈ ਤਰਿ ਗਇਆ ਜਿਉ ਲੋਹਾ ਕਾਠ ਸੰਗੋਇਆ। ” 





445 


- ਗਉ ੪, ਵਾਰ ੧੬ਸ, ੪, ੧:੯ (309) 


“ਅਸਥਿਰੁ ਚੀਤੁ ਸਮਾਧਿ ਸਗੋਨੀ। ” 


- ਰਾਮ ੧, ਓਅੰ ੨੦੬ (932) 


€) 


“ਨਾਨਕ ਕਉ ਪੁਭ ਕੀਜੈ ਕਿਰਪਾ ਉਨ ਸੰਤਨ ਕੈ ਸੰਗਿ ਸੰਗੋਰੀ। ” (ਸੰਤਾਂ ਦੀ ਸੰਗਤ 
ਨਾਲ) 
- ਗਉ ੫, ੧੩੪, ੪:੨ (209) 


ਸੰਗੁਹਹਿ ---- (ਸੰ.) ਇਕਠਾ ਕਰਦੇ ਹਨ 
“ਸਚੁ ਸੰਗੂਹਹਿ ਸਦ ਸਚਿ ਰਹਹਿ ਸਚੈ ਨਾਮਿ ਪਿਆਰਿ। ” 
- ਵਡ ੪, ਵਾਰ ੧ਸ, ੩, ੧੨ (585) 
ਹੋਰ ਰੂਪ: 
ਸੰਗੁਹਣ - 
“ਆਤਮ ਰਤ ਸੰਗੂਹਣ ਕਹਣ ਅੰਮਿ੍‌ਤ ਕਲ ਢਾਲਣ। ? (ਇਕਠੇ ਕਰਨ ਵਾਲੇ) 
- ਸਵ ੨, ੫:੪ (1391) 
ਸੰਗੁਹਨ - 
“ਰਤਨੁ ਤਿਆਗਿ ਸੰਗ੍ਹਨ ਕਉਡੀ ਪਸੁ ਨੀਚ ਇਆਨਾ। ” 
੍‌੍ - ਬਿਹਾ ੫, ਛੰਤ ੮, ੩:੪ (542) 
ਸੰਗੂਹਾ - 
“ਗੁਣ ਵੀਚਾਰੀ ਗੁਣ ਸੰਗੂਹਾ ਅਵਗੁਣ ਕਢਾ ਧੋਇ। ”” 
- ਸਿਰੀ ੩, ੬੦, ੪੨ (37) 
ਸੰਗੁਹਿ - 
“ਰਸੁ ਸੰਗ੍ਰਹਿ ਬਿਖੁ ਪਰਹਰਿ ਤਿਆਗਿਆ। ”” 
- ਗਉ ੧, ਅਸ ੧, ੩:੩ (221) 
ਸੰਗੁਹਿਅਉ - 
“ਸਚੁ ਨਾਮ ਕਰਤਾਰੁ ਸੁ ਦ੍ਰਿਤੁ ਨਾਨਕਿ ਸੰਗੁਹਿਅਉ। ”” 
- ਸਵ ੩, ੧੫੧੧ (1395) 
ਸੰਗੂਹੁ - 
“ਗੁਣ ਸੰਗੂਹੁ ਵਿਚਹੁ ਅਉਗੁਣ ਜਾਹਿ। ”” 
- ਅਸ ੩, ੪੧, ੧":੧ (361) 
ਸੰਗੁਹੇਇ - 
“ਤਾ ਕੇ ਲਖਣ ਜਾਣੀਅਹਿ ਖਿਮਾ ਧਨੁ ਸੰਗੁਹੇਇ। ”” 
- ਬਸੰ ੧, ੧੧, ੩੨ (1171) 
ਸੰਗੂਹੈ - 
“ਨਾਮੁ ਸੁਣੇ ਨਾਮੁ ਸੰਗ੍ਰਹੈ ਨਾਮੇ ਲਿਵ ਲਾਵਉ। ” 
- ਗਉ ੫. ਵਾਰ ੧ਸ, ੫, ੨:੩ (318) 


ਸੰਗੁਹਿਓ ---- (ਸੰ.) ਗੁਹਿਣ ਕੀਤਾ, ਧਾਰਨ ਕੀਤਾ ਹੈ 





446 


“ਜਿਹ ਸਿਖਹ ਸੰਗੁਹਿਓ ਤਤੁ ਹਰਿ ਚਰਣ ਮਿਲਾਯਉ। ? 
- ਸਵ ੩, ੧੬੪ (1395) 


(ਸੰ.) ਯੁੱਧ, ਲੜਾਈ, ਜੰਗ, ਰਣ 
“ਹੇ ਅਜਿਤ ਸੂਰ ਸੰਗ੍ਰਾਮੰ ਅਤਿ ਬਲ ਨਾ ਬਹੁ ਮਰਦਨਹ। ”” 
- ਸਸ ੫. ੪੫੧ (1358) 
ਹੋਰ ਰੂਪ: 
ਸੰਗਰਾਮਿ - 
“ਇਹੁ ਮਨੁ ਰਾਜਾ ਸੂਰ ਸੰਗ੍ਰਾਮਿ। ” 
- ਆਸਾ ੧, ਅਸ ੮, ੬੧੧ (415) 


“ਅਅਹੰਬੁਧਿ ਬਹੁ ਸਘਨ ਮਾਇਆ ਮਹਾ ਦੀਰਘ ਰੋਗੁ । ” 
- ਗੂਜ ੫, ੩੦, ੧:੧ (502) 
“ਸਘਨ ਬਾਸ ਕੂਲੇ। ” (ਕੋਮਲ ਬ੍ਰਿਛਾਂ ਵਿਚ ਸੰਘਣੀ ਵਾਸ਼ਨਾ ਹੈ) 
- ਬਸੰ ੫, ੧੮, ੧:੧ (1185) 
“ਵਸਦੀ ਸਘਨ ਅਪਾਰ ਅਨੂਪ ਰਾਮਦਾਸ ਪੁਰ। ” (ਸੰਘਣੀ) 
- ਫੁਨ ੫, ੧੦:੩ (1362) 
(2) ਬਹੁਤ, ਅਧਿਕ ਮਾਤਰਾ ਵਿਚ 
“ਕਬੀਰ ਹੈ ਗਇ ਬਾਹਨ ਸਘਨ ਘਨ ਲਾਖ ਧਜਾ ਫਹਰਾਹਿ । ”” 
- ਸਲੋ ਕਬ, ੧੧੨:੧ (1370) 
(ਮਹਾਨ ਕੋਸ਼ ਇਥੇ “ਸਘਨ?” ਦੇ ਅਰਥ ਵਾਜਿਆਂ ਸਹਿਤ ਕਰਦਾ ਹੈ) 
ਸੰਘਰਹਿ ---- ਵੇਖੋ “ਸੰਗ੍ਰਹਿ” ਇਕੱਠਾ ਕਰਦੇ ਹਨ। 
“ਸਚ ਵਣੰਜਹਿ ਸਚੁ ਸੰਘਰਹਿ ਸਚੁ ਵਾਪਾਰੁ ਕਰਾਵਣਿਆ। ”? 
- ਮਾਝ ੩, ੧੧, ੧:੩ (115) 
ਹੋਰ ਰੂਪ: 
ਸੰਘਰੈ - 
“ਗੁਣਕਾਰੀ ਗੁਣ ਸੰਘਰੈ ਅਵਰਾ ਉਪਦੇਸੇਨਿ। ? 
- ਸੂਹੀ ੩, ਅਸ ੩, ੯:੧ (355) 


“ਛੁਟਹਿ ਸੰਘਾਰ ਨਿਮਖ ਕਿਰਪਾ ਤੇ ਕੋਟ ਬੂੁਹਮੰਡ ਉਧਾਰਹਿ। ”? 
- ਸਾਰ ੫, ੩੪, ੧੨ (1211) 
“ਭਰਮ ਭੂਲੇ ਸੰਸਾਰ ਛੁਟਹੁ ਜੂਨੀ ਸੰਘਾਰ ਜਮ ਕੋ ਨ ਡੰਡ ਕਾਲ ਗੁਰਮਤਿ ਧ੍ਰਾਈ 
ਹੈ। ” (ਜ਼ੂਨੀਆਂ ਦੀ ਮਾਰ) 
- ਸਵ ੪, ਨਲ ੨:੪ (1398) 


ਹੋਰ ਰੂਪ: 
ਸੰਘਾਰਹਿ - 
“ਦੂਜੈ ਭਾਇ ਆਤਮ ਸੰਘਾਰਹਿ। ” (ਆਤਮਾ ਦਾ ਨਾਸ ਕਰ ਲੈਦਾ ਹੈ) 





447 


- ਆਸਾ ੩, ੪੫, ੧੨ (362) 
ਸੰਘਾਰਹੇ - 
“ਤੈ ਲੋਕ ਦੀਪਕੁ ਸਬਦਿ ਚਾਨਣੁ ਪੰਚ ਦੂਤ ਸੰਘਾਰਹੇ । (ਮਾਰ ਲਏ) 
੍‌੍ - ਤੁਖਾ ੧, ਛੰਤ ੬, ੩:੪ (1113) 
ਸਘਾਰਣ - 
“ਅਸੁਰ ਸਘਾਰਣ ਰਾਮੁ ਹਮਾਰਾ। ” 
- ਮਾਰੂ ੧, ਸੋਲ ੯, ੧:੧ (1028) 
ਸੰਘਾਰਣੁ - 
“ਮੇਰਾ ਪੁਭੁ ਸਾਚਾ ਅਸੁਰ ਸੰਘਾਰਣੁ । ? 


- ਮਾਰੂ ੩, ਸੋਲ ੧੨, ੧੧:੧ (1056) 


ਸੰਘਾਰਾ - 
“ਰਸ ਭੋਗਣ ਪਾਤਿਸਾਹੀਆ ਦੁਖ ਸੁਖ ਸੰਘਾਰਾ। ”? 
- ਮਾਰੂ ੧, ਅਸ ੧, ੭:੧ (1009) 

ਸੰਘਾਰਿ - 
“ਦੈਤ ਸੰਘਾਰਿ ਸੰਤ ਨਿਸਤਾਰੇ । ”” 
ਸੰਘਾਰਿਓ - 
“ਨਿੰਦਕੁ ਜਮਦੂਤੀ ਆਇ ਸੰਘਾਰਿਓ ਦੇਵਹਿ ਮੁੰਡ ਉਪਰਿ ਮਟਾਕ। ”” 

ਸੁ `__- ਸਾਰ ੫, ੧੦੫, ੨:੧ (1224) 


- ਗਉ ੧, ਅਸ ੯, ੭:੩ (224) 


ਸੰਘਾਰਿਆ - 
“ਜੋ ਉਪਜੈ ਸੋ ਕਾਲਿ ਸੰਘਾਰਿਆ। ”? 
- ਗਉ ੧, ਅਸ ੧੪, ੧":੧ (227) 
“ਰਕਤ ਕਿਰਮ ਮਹਿ ਨਹੀ ਸੰਘਾਰਿਆ। ? (ਮਾਰਿਆ) 
- ਮਾਰੂ ੫, ਸੋਲ ੧੩, ੨:੨ (1084) 
ਸੰਘਾਰੁ - 
“ਸੁਖਦਾਤਾ ਦੁਖ ਮੇਟਣੋ ਸਤਿਗੁਰੁ ਅਸੁਰ ਸੰਘਾਰੁ। ? (ਮੇਟਣ/ਮਾਰਨ) 
- ਸਿਰੀ ੧, ਅਸ ੧੦, ੩:੩ (59) 
ਸਘਾਰੇ - 
“ਪੰਚੈ ਪਤੰਗੁ ਮ੍ਰਿਗ ਭ੍ਰਿੰਗ ਕੁੰਚਰ ਮੀਨ ਇਕ ਇੰਦਰੀ ਪਕਰਿ ਸਘਾਰੇ । ? 
- ਨਟ ੪, ਅਸ ੬, ੨੧ (983) 
ਸੰਘਾਰੇ - 
“ਦੈਤ ਸੰਘਾਰੇ ਬਿਨੁ ਭਗਤਿ ਅਭਿਆਸਾ। ” (ਮਾਰੇ, ਨਸ਼ਟ ਕੀਤੇ) 
- ਗਉ ੧, ਅਸ ੯, ੬:੩ (224) 
ਸੰਘਾਰੈ - 
“ਅਸੁਰ ਸੰਘਾਰੈ ਸੁਖਿ ਵਸੈ ਜੋ ਤਿਸੁ ਭਾਵੈ ਸੁ ਹੋਇ। ” 
- ਸਿਰੀ ੩, ੪੪, ੩:੩ (30) 
“ਅਨਿਕ ਬਿਘਨ ਜਹ ਆਇ ਸੰਘਾਰੈ। ” (ਬਰਬਾਦ ਕਰਨ) 
- ਗਉ ੫. ਸੁਖ ੨, ੩:੩ (264) 





4468 


“ਜਬ ਭੁਖੌ ਤਬ ਭੋਜਨੁ ਮਾਂਗੈ ਅਘਾਏ ਸੂਖ ਸਘਾਂਰੈ । ” 
- ਸਾਰ ੫, ੫੨, ੧੧ (1214) 
ਸੰਘ/ਗਲੇ/ਕੰਠ ਵਿਚ 
“ਚੰਬੈ ਤਤਾ ਲੋਹ ਸਾਰੁ ਵਿਚਿ ਸੰਘੇ ਪਲਤੇ । ? 
- ਗਉ ੪, ਵਾਰ ੩੨੧੨ (317) 
--- ਦਸ਼ਾ, ਹਾਲਤ, ਪੁਕਾਰ (ਮਹਾਨ- ਕੋਸ਼), ਗਿਣਤੀ (ਸ਼ਬਦਾਰਥ) ਨਾਮ ਰੱਖਣਾ (ਕੋਸ਼) 
ਗੁਣ (ਦਰਪਣ ਮਾਇਆ ਦੇ ਤਿੰਨ ਗੁਣ ਰਲਾਕੇ) 
“ਤੀਨਿ ਸੰਡਿਆ ਕਰਿ ਦੇਹੀ ਕੀਨੀ ਜਲ ਕੂਕਰ ਭਸਮੇਹੀ। ” 
- ਸੋਰ ੫, ੪, ੨੧ (609) 


(ਸੰ.) (1) ਮਿਥਿਆ/ਝੂਠ ਦਾ ਵਿਰੁੱਧ, ਵਾਸਤਵ 
“ਸਚ ਖੰਡਿ ਵਸੈ ਨਿਰੰਕਾਰੁ । ? 
- ਜਪੁ ੧, ੩੭੧ (8) 


- ਬਸੰ ੩, ੬, ੧":੨ (1173) 


““ਜਾਮਿ ਗੁਰੂ ਹੋਇ ਵਲਿ ਸਬਦੁ ਸਾਖੀ ਸੁ ਸਚਹ ਘਰਿ। ” 


- ਸਵ ੪, ਨਲ ੭:੪ (1399) 
ਸਚੜਾ - 
“ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ। ” (ਠੀਕ, ਸਚਾ) 
- ਤਿਲੰ ੧, ੫, ੨੩ (723) 
ਸਚਾ - 
“ਸਚੁ ਖਾਣਾ ਸਚੁ ਪੈਨਣਾ ਸਚੇ ਸਚਾ ਨਾਉ।” 
- ਸਿਰੀ ੫, ੧੦੦, ੨੩ (53) 
ਸਚਿ - 
“ਗੁਰਮੁਖਿ ਕੂੜੁ ਨ ਭਾਵਈ ਸਚਿ ਰਤੇ ਸਚ ਭਾਇ। ”” 
- ਸਿਰੀ ੧, ੨੧, ੩:੧ (22) 
ਸਚੀ - 
“ਸਚੀ ਕਾਰੈ ਸਚੁ ਮਿਲੈ ਗੁਰਮਤਿ ਪਲੈ ਪਾਇ। ”? 
- ਸਿਰੀ ੧, ੧੪, ੪:੧ (19) 
“ਸਚੀ ਸੰਗਤਿ ਬੈਸਣਾ ਸਚਿ ਨਾਮਿ ਮਨੁ ਧੀਰ। ” (ਸਤਿ ਸੰਗਤਿ) 
- ਸਿਰੀ ੩, ਅਸ ੨੫, ੧:੩ (69) 
ਸਚੁ - 
“ਸਚੁ ਮਿਲਿਆ ਤਿਨ ਸੋਫੀਆਂ ਰਾਖਣ ਕਉ ਦਰਵਾਰੁ । ” 
- ਸਿਰੀ ੧, ੫, ੧:੩ (15) 
(2) ਸਚ ਰੂਪ ਪ੍ਰਭੂ 





449 


“ਸਚੁ ਮਿਲੈ ਸਚੁ ਊਪਜੈ ਸਚ ਮਹਿ ਸਾਚਿ ਸਮਾਇ। ” 


- ਸਿਰੀ ੫, ੧੦, ੪੧ (18) 
“ਪ੍ਰੀਤਿ ਲਗੀ ਤਿਸੁ ਸਚ ਸਿਉ ਮਰੈ ਨ ਆਵੈ ਜਾਇ। ”” 
- ਸਿਰੀ ੫, ੮੩, ੧:੧ (46) 
“ਸਚੁ ਸਚਾ ਜਿਨੀ ਅਰਾਧਿਆ ਸੇ ਜਾਇ ਰਲੇ ਸਚ ਨਾਲੇ। ” 
- ਗਉ ੫, ਵਾਰ ੧੯:੩ (311) 
ਹੋਰ ਰੂਪ: 
ਸਚਹੁ - 
““ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ । ? 
- ਸਿਰੀ ੧, ਅਸ ੧੪, ੫:੩ (62) 
ਸਚੜਾ - 
“ਸਚੜਾ ਦੂਰਿ ਨ ਭਾਲੀਐ ਘਟਿ ਘਟਿ ਸਬਦੁ ਪਛਾਣੋਵਾ। ” 
- ਵਡ ੧, ਅਲਾ ੪, ੧:੨ (581) 
“ਸਿਰਿ ਸਿਰਿ ਸਚੜੈ ਲਿਖਿਆ ਦੁਖੁ ਸੁਖੁ ਪੁਰਬਿ ਵੀਚਾਰੋਵਾ। ? 
- ਵਡ ੧, ੪, ੨੨ (581) 
ਸਚੜੈ - 
“ਸਚੜੈ ਆਪਿ ਜਗਤੁ ਉਪਾਇਆ ਗੁਰ ਬਿਨੁ ਘੋਰ ਅੰਧਾਰੋ। ”” 
- ਵਡ ੩, ਅਲਾ ੩, ੪:੧ (584) 
ਸਚਾ - 
“ਕਰਹਿ ਅਨੰਦੁ ਸਚਾ ਮਨਿ ਸੋਇ।” 
- ਜਪੁ ੧, ੩੭:੧੦ (8) 
“ਰਸਨਾ ਸਚਾ ਸਿਮਰੀਐ ਮਨੁ ਤਨੁ ਨਿਰਮਲੁ ਹੋਇ। ” 
- ਸਿਰੀ ੫, ੮੯, ੧੧ (49) 
ਸਚਿ - 
“ਸਚਿ ਰਤੇ ਗੁਰਿ ਮੇਲਿਐ ਸਚੇ ਸਚਿ ਸਮਾਇ। ?” 
- ਸਿਰੀ ੧, ੨੧, ੩:੩ (22) 
(ਪਹਿਲੇ “ਸਚਿ” ਦੇ ਅਰਥ ਸਚਾਈ ਦੇ ਹਨ) 
“ਸਚਿ ਮਿਲੇ ਸੇ ਨ ਵਿਛੁੜਹਿ ਤਿਨ ਨਿਜ ਘਰਿ ਵਾਸਾ ਹੋਇ। ”? 
- ਸਿਰੀ ੩, ੩੬, ੧:੪ (27) 
ਸਚਿਆ - 
“ਜੋ ਮਨਿ ਚਿਤਿ ਤੁਧੁ ਧਿਆਇਦੇ ਮੇਰੇ ਸਚਿਆ ਬਲਿ ਬਲਿ ਹਉ ਤਿਨ ਜਾਤੀ। ” (ਹੇ 
ਮੇਚੇ ਸਚੇ ਪ੍ਰਭੂ) 
- ਮਾਝ ੧, ਵਾਰ ੧:੮ (138) 
ਸਚੁ - 
“ਸਚੁ ਮਿਲੈ ਸਚੁ ਉਪਜੈ ਸਚ ਮਹਿ ਸਾਚਿ ਸਮਾਇ। ” 
੍‌੍ - ਸਿਰੀ ੧, ੧੦, ੪:੨ (18) 
“ਮਨ ਰੇ ਸਚੁ ਮਿਲੈ ਭਉ ਜਾਇ। ” 
= ਸਿਰੀ ੧, ੧੧, ੧੯੧੧ (18) 
ਸਚੇ - ਵੇਖੋ ਸਚੈ (1) 





450 


ਸਚ ਦਯ 
“ਸਚੇ ਸੇਤੀ ਰਤਿਆ ਸਚੋ ਪਲੈ ਪਾਇ। ”” 

- ਸਿਰੀ ੧, ਅਸ ੪, ੪੯੧ (55) 
(3) ਅਸਲ, ਸਚੀ, ਸਥਿਰ ਰਹਿਣ ਵਾਲੀ 
“ਸਚ ਪਉੜੀ ਸਾਚਉ ਮੁਖਿ ਨਾਉ'। ” 

- ਆਸਾ ੧, ੧੧, ੧੩ (351) 
“ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ। (ਅਸਲੀ, ਵਾਸਤਵ ਵਿਚ) 

- ਆਸਾ ੫, ੧੧੪, ੪੨ (399) 


“ਮਸਤਕਿ ਨੀਸਾਣੁ ਸਚਉ ਕਰਮੁ ਕਲੁ ਜੋੜਿ ਕਰ ਧਾਇਅਉ। ?” 
- ਸਵ ੩, ੯:੫ (1394) 
ਸਚੜਾ - 
“ਬਾਬਾ ਸਚੜਾ ਮੇਲੂ ਨ ਚੁਕਈ ਪ੍ਰੀਤਮ ਕੀਆ ਦੇਹ ਅਸੀਸਾ ਹੇ। ” 
- ਵਡ ੧, ਅਲਾ ੫, ੨:੨ (582) 
ਸਚੜੇ - 
“ਸਚੁ ਵਖਰੁ ਜਿਨੀ ਲਦਿਆ ਸੇ ਸਚੜੇ ਪਾਸਾਰ। ”? 
- ਸਲੋ ੫, ੧੭੧੨ (1425) 
ਸਚਾ - 
“ਜਿੰਥੈ ਲੇਖਾ ਮੰਗੀਐ ਤਿਥੈ ਹੋਇ ਸਚਾ ਨੀਸਾਣੁ। ” 
- ਸਿਰੀ ੧, ੬, ੧":੨ (16) 
“ਸਤਿਗੁਰ ਬਚਨ ਕਮਾਵਣੇ ਸਚਾ ਏਹੁ ਵੀਚਾਰੁ । ” 
- ਸਿਰੀ ੧, ੯੯, ੧:੩ (52) 
“ਨਾਨਕ ਸਾਹਿਬੁ ਮਨਿ ਵਸੈ ਸਚਾ ਨਾਵਣੁ ਹੋਇ। ” (ਅਸਲ ਆਤਮਕ, ਭਾਵ) 
- ਮਾਝ ੧, ਵਾਰ ੧੭ਸ, ੧, ੧੧੦ (146) 
ਸਚਿ - 
“ਕਿਰਪਾ ਤੇ ਹਰਿ ਪਾਈਐ ਸਚਿ ਸਬਦਿ ਵੀਚਾਰਿ। ? 
- ਸਿਰੀ ੩, ੫੩, ੩:੪ (34) 


- ਆਸਾ ਫਰ, ੧, ੧:੧ (488) 


- ਜਪੁ ੧, ੩੮੫ (8) 


“ਸਚੀ ਨਦਰਿ ਨਿਹਾਲੀਐ ਬਹੁੜਿ ਨ ਪਾਵੈ ਤਾਉ। ” 


- ਸਿਰੀ ੧, ੧੫, ੨:੩ (19) 
ਸਚੀਆ - 
“ਸੇ ਦਾੜੀਆ ਸਚੀਆ ਜਿ ਗੁਰ ਚਰਨੀ ਲਗੰਨ੍੍‌। ”” 
- ਸਲੋ ੩, ੫੨੧ (1419) 





451 


ਸਚ ਰੇ 
“ਗੁਰ ਗਿਆਨ ਅੰਜਨੁ ਸਚੁ ਨੇਤ੍ੀ ਪਾਇਆ। ? (ਅਸਲੀ/ਸਚਾ ਸੁਰਮਾ) 
- ਮਾਝ ੩, ਅਸ ੨੫, ੩:੧ (124) 
(4) ਸਦਾ ਸਥਿਰ ਰਹਿਣ ਵਾਲਾ, ਸਦੀਵ 
“ਨਾਨਕ ਕੀ ਅਰਦਾਸਿ ਹੈ ਸਚ ਨਾਮਿ ਸੁਹੇਲਾ। ”” 
- ਆਸਾ ੧, ੨੦, ੧":੧ (421) 


- ਸਿਰੀ ੫, ਅਸ ੨੯, ੮:੨ (73) 


ਸਚੜੈ - 
“ਜੀਵਤ ਮਰੈ ਸੁ ਜਾਣੀਐ ਪਿਰ ਸਚੜੈ ਹੇਤਿ ਪਿਆਰੇ। ”? 
- ਵਡ ੧, ਅਲ ੩, ੬੧੪ (580) 


“ਸਚਾ ਆਪਿ ਸਚਾ ਦਰਬਾਰੁ । ” 
- ਜਪੁ ੧, ੩੪੮ (7) 


ਸਚ - 
“ਆਦਿ ਸਚੁ ਜੁਗਾਦਿ ਸਚ। ? (ਹੋਦ ਵਾਲਾ) 
ਦੇ ਜਿਉ ੧; 9੧੨੧ (4) 

(5) ਸਚਾਈ 
“ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਚ ਕਾ ਪੰਥਾ ਥਾਣਿਓ। ” 

- ਟੋਡੀ ੫, ੧੧, ੧:੧ (714) 
ਹੋਰ ਰੂਪ: 
ਸਚਾ - 
“ਧਰਮ ਰਾਇ ਨੌ ਹੁਕਮੁ ਹੈ ਬਹਿ ਸਚਾ ਧਰਮੁ ਬੀਚਾਰਿ। ? 

- ਸਿਰੀ ੩, ੬੩, ੨੧ (38) 


ਸਚਿ - 
“ਭੈ ਸਚਿ ਰਾਤੀ ਦੇਹੁਰੀ ਜਿਹਵਾ ਸਚੁ ਸੁਆਉ। ” 


- ਸਿਰੀ ੧, ੧੫, ੨੨ (19) 
ਸਚੁ - 
“ਸਚੁ ਸੰਜਮੁ ਕਰਣੀ ਸੋ ਕਰੇ ਗੁਰਮੁਖਿ ਹੋਇ ਪਰਗਾਸੁ। ” (ਸਚਾਈ ਤੇ ਪਰਹੇਜ਼ਗਾਰੀ 
ਵਾਲੀ ਕਰਣੀ) 

- ਸਿਰੀ ੩, ੩੫, ੧":੨ (26) 
(6) ਸਚੇ 
“ਵਿਣੁ ਗੁਰ ਪੂਰੇ ਤਤੁ ਨ ਪਾਈਐ ਸਚ ਸੂਚੇ ਸਚੁ ਰਾਹਾ ਹੇ। ” 

- ਮਾਰੂ ੧, ਸੋਲਾ ੧੨, ੪:੩ (1032) 

(ਸਚੇ ਸੁਚਿਆਂ ਨੇ “ਸੁਚ” ਨੂੰ ਆਪਣਾ ਰੂਪ ਬਣਾਇਆ ਹੈ) 





452 


“ਹਉ ਸੰਚਉ ਹਉ ਖਾਟਤਾ ਸਗਲੀ ਅਵਧ ਬਿਹਾਨੀ। ” 
- ਗਉਂ ੫, ਅਸ ੧੫, ੧":੧ (242) 
ਹੋਰ ਰੂਪ: 
ਸੰਚਉਨੀ - 
“ਰਾਮ ਨਾਮ ਧਨੁ ਕਰਿ ਸੰਚਉਨੀ ਸੋ ਧਨੁ ਕਤ ਹੀ ਨ ਜਾਂਵੈ। ” (ਇਕੱਠਾ) 
- ਗਉਂ ਕਬ, ੫੮, ੧:੨ (336) 


ਸੰਚਸਿ - 
“ਅੰਮ੍ਰਿਤ ਖੰਡੁ ਦੂਧਿ ਮਧੁ ਸੰਚਸਿ ਤੂ ਬਨ ਚਾਤੁਰ ਰੇ। ” (ਇਕੱਠੀਆਂ ਹਨ, 


- ਮਾਰੂ ੧, ੪, ੩੧ (990) 

- ਗਉ ੧, ਅਸ ੧੪, ੪:੨ (227) 
- ਗਉਂ ੫, ੧੨੬, ੩:੨ (191) 

- ਧਨਾ ੫, ੨੩, ੧:੩ (676) 


- ਆਸਾ ੫, ੮੬, ੧:੩ (392) 


“ਸੰਚੰਤਿ ਬਿਖਿਆ ਛਲੰ ਛਿਦ੍ਰੰ ਨਾਨਕ ਬਿਨੁ ਹਰਿ ਸੰਗਿ ਨ ਚਾਲਤੇ । ”” 
- ਜੈਤ ੫, ਵਾਰ ੧੦ਸ, ੫, ੧:੨ (708) 

ਸੰਚਨਿ - 
“ਸੰਚਨਿ ਕਰਉ ਨਾਮ ਧਨੁ ਨਿਰਮਲ ਥਾਤੀ ਅਗਮ ਅਪਾਰ। ” (ਇਕੱਠਾ ਕਰਦਾ ਹਾਂ) 

- ਸੋਰ ੫, ੩੮, ੧:੧ (618) 
ਸੰਚਨੁ - 
“ਹਰਿ ਧਨੁ ਸੰਚਨੁ ਹਰਿ ਨਾਮੁ ਭੋਜਨੁ ਇਹੁ ਨਾਨਕ ਕੀਨੋ ਚੋਲਾ। ? 

- ਧਨਾ ੫, ੮, ੪੨ (673) 


ਮਿਤ੍ਰਾ ਹਰਿ ਨਾਮਾ ਹਰਿ ਨ 


-ਸਿਰੀ ੪, ਪਹ, ੩, ੩:੨ (76) 


- ਗਉਂ ੧, ਅਸ ੩, ੫:੧ (222) 





453 


“ਸਾਚੋ ਵਖਰੁ ਸੰਚੀਐ ਪੂਰੈ ਕਰਮਿ ਅਪਾਰੁ। ” (ਇਕਠਾ ਕਰੀਦਾ ਹੈ) 
- ਸਿਰੀ ੧, ਅਸ ੧੦, ੩:੨ (59) 
“ਸੋਇਨਾ ਰੁਪਾ ਸੰਚੀਐ ਮਾਲੁ ਜਾਲੂ ਜੰਜਾਲੁ। ? 
- ਸਿਰੀ ੧, ਅਸ ੧੬, ੪:੧ (63) 
ਸੰਚੇ - 
“ਸੰਚੇ ਸੰਚਿ ਨ ਦੇਈ ਕਿਸ ਹੀ ਅੰਧੁ ਜਾਣੈ ਸਭ ਮੇਰੀ। ”” 
- ਗਉ ੧, ੧੩, ੫:੨ (155) 
ਸੰਚੈ = 
“ਬਿਖੁ ਸੰਚੈ ਹਟਵਾਣੀਆ ਬਹਿ ਹਾਟਿ ਕਮਾਇ। ” (ਇਕੱਠੀ ਕਰਦਾ ਹੈ) 
- ਗਉਂ ੪, ੪੭, ੩੧ (166) 


(1) ਦਿਓ, ਭੇਟਾ ਕਰੋ, ਛਕਾਓ (ਭਾਵ) 
“ਤਿਸੁ ਗੁਰ ਕਉ ਛਾਦਨ ਭੋਜਨ ਪਾਟ ਪਟੰਬਰ ਬਹੁ ਬਿਧਿ ਸਤਿ ਕਰਿ ਮੁਖਿ ਸੰਚਹੁ 
ਤਿਸੁ ਪੁੰਨ ਕੀ ਫਿਰਿ ਤੋਟਿ ਨ ਆਵੈ । ” 
- ਮਲਾ ੪, ੪, ੪੧੨ (1264) 
(2) ਇਕਠੀ ਕਰੋ, ਵੇਖੋ “ਸੰਚਉ? 
ਸੰਚਰ੍ਉ ---- ਖਿਲਰ ਗਿਆ ਹੈ 
““ਹਰਿਬੰਸ ਜਗਤਿ ਜਸੁ ਸੰਚਰ੍ਉ ਸੁ ਕਵਣੁ ਕਹੈ ਸ੍ਰੀ ਗੁਰੁ ਮੁਯਉ। ” 
- ਸਵ ੫, ਹਰਿ ੧:੬ (1409) 
(ਸੰ.) 
(1) ਪ੍ਰਵੇਸ਼ ਕਰਨਾ, ਆਉਣਾ, ਵਿਚਰੇ, ਦਖਲ ਦੇ 
“ਤਿਥੈ ਕਾਲੂ ਨ ਸੰਚਰੈ ਜੋਤੀ ਜੋਤਿ ਸਮਾਇ। ”? 
- ਸਿਰੀ ੧, ਅਸ ੪, ੬:੩ (55) 
(2) ਮੇਲ ਕਰੇ 
“ਨਾ ਨਿੰਵੈ ਨ ਫੁਨਿ ਸੰਚਰੈ । ” 
- ਗਉ ਕਬ, ਬਾਅ ੨੧੨ (341) 
(“ਮਹਾਨਕੋਸ਼” ਇਥੇ ਅਰਥ “ਨਠਣਾ ਭਜਣਾ” ਕਰਦਾ ਹੈ) 
(1) ਸਚੀ 
“ਨਦਰਿ ਸਰਾਫ ਵੰਨੀ ਸਚੜਾਉ। ”” 
- ਰਾਮ ੧, ਓਅੰ ੧੮:੪ (932) 
(2) ਪਕਾ 
“ਗੁਰਮੁਖਿ ਲਾਲੋ ਲਾਲ ਹੈ ਜਿਸੁ ਰੰਗਿ 
ਮਜੀਠ ਸਚੜਾਉ। ” 
- ਸੂਹੀ ੩, ਵਾਰ ੩ਸ, ੩, ੧:੩ (786) 


- ਮਾਰੂ ੫, ਸੋਲਾ ੩, ੧੬:੨ (1074) 





454 


(1) ਕਾਲਬ, ਸਾਂਚਾ ਜਿਸ ਵਿਚ ਕੋਈ ਚੀਜ਼ ਢਾਲੀ ਜਾਂਦੀ ਹੈ। 
“ਅੰਧਾ ਸਚਾ ਅੰਧੀ ਸਟ। ”” 
- ਗਉ ੧, ੧, ੨:੪ (151) 
(ਕੇਵਲ ਇਕ ਵਾਰੀ) 
(2) ਮਿਥਿਆ ਦੇ ਉਲਟ, ਵਾਸਤਵ, ਵੇਖੋ “ਸਚਾ” (1) 
(3) ਸਚ ਰੂਪ ਪ੍ਰਭੂ, ਵੇਖੋ “ਸਚ” (2) 
(4) ਅਸਲੀ, ਸਚੀ, ਵੇਖੋ “ਸਚ? (3) 
(5) ਸਦਾ ਸਥਿਰ ਰਹਿਣ ਵਾਲਾ, ਵੇਖੋ “ਸਚ” (4) 
(6) ਸਚਾਈ, ਵੇਖੋ “ਸਚ” (5) 
(7) ਪਕਾ (ਭਾਵ) 
“ਸਚਾ ਰੰਗੁ ਮਜੀਠ ਕਾ ਗੁਰਮੁਖਿ ਬੂੁਹਮ ਬੀਚਾਰੁ । ” 
- ਸੂਹੀ ੩, ਵਾਰ ੪ਸ, ੧, ੨:੨ (386) 


(ਸੰ.) ਇਕਠਾ ਕੀਤਾ, ਇਕੱਤਰ ਕੀਤਾ, ਸਿੰਜਿਆ (ਮਹਾਨਕੋਸ਼) ਹੋਰ ਵੇਖੋ “ਸੰਚਉ” 
“ਅੰਮ੍ਤ ਨਾਮੁ ਰਿਦੈ ਲੈ ਸੰਚਾ। ” 

- ਗਉ ੫. ੧੧੫, ੩:੮ (189) 
ਹੋਰ ਰੂਪ: 
ਸੰਚਾਣਾ - 
“ਸੋ ਸਚੁ ਸਾਹੁ ਜਿਸੁ ਘਰਿ ਹਰਿ ਧਨੁ ਸੰਚਾਣਾ। ” 

- ਆਸਾ ੫, ੧੮. ੩:੧ (375) 
ਸੰਚਿ - 
“ਸੰਚਿ ਹਰਿ ਧਨੁ ਪੂਜਿ ਸਤਿਗੁਰੁ ਛੋਡਿ ਸਗਲ ਵਿਕਾਰ।  (ਇਕਠਾ ਕਰ) 

- ਸਿਰੀ ੫, ੯੫, ੧:੧ (51) 


ਅਪੜਾਏ, ਪਹੁੰਚਾਏ, ਮੇਲ/ਮਿਲਾਪ ਕਰਾਏ (ਮਹਾਨਕੋਸ਼) ਵੇਖੋ “ਸੰਚਰੈ ? 


“ਕਵਨੁ ਸੁ ਦਾਤਾ ਲੇ ਸੰਚਾਰੇ । ” 
- ਗਉਂ ੫, ੮੫, ੩:੪ (181) 


“ਪਾਪੜਿਆ ਪਛਾੜਿ ਬਾਣੁ ਸਚਾਵਾ ਸੰਨਿ ਕੈ। ” 
- ਗੁੂਜ ੫, ਵਾਰ ੧੩ ਸ, ੫, ੨:੧ (521) 
“ਸਾਚੀ ਨਗਰੀ ਤਖਤੁ ਸਚਾਵਾ। ” 
- ਮਾਰੂ ੧, ਸੋਲਾ ੩, ੧੧:੧ (1023) 


ਹੋਰ ਰੂਪ: 
ਸਚਾਵਾਂ - 
“ਅਲਹ ਸੇਤੀ ਰਤਿਆ ਏਹੁ ਸਚਾਵਾਂ ਸਾਜੁ । ” 


- ਸਲੋ ਫਰ ੧੦੮੨ (1383) 
ਸਚਾਵੀਆਂ - 
“ਸੀਲਵੰਤਿ ਪਰਧਾਨਿ ਰਿਦੈ ਸਚਾਵੀਆ। ” 
- ਰਾਮ ੫, ਵਾਰ ੧੫:੪ (964) 





455 


(1) ਸਚ ਦੁਆਰਾ, ਸ੍ਰੇਸ਼ਟ ਕਰਨੀ, ਸਿਮਰਨ (ਭਾਵ) 
“ਸੋ ਭਗਤਾ ਮਨਿ ਵੁਠਾ ਸਚਿ ਸਮਾਹਰਾ। ”? 
- ਗੂਜ ੫, ਵਾਰ ੧੭:੬ (522) 
“ਸਚਿ ਨਵੇ ਲੜੀਏ ਜੋਬਨਿ ਬਾਲੀ ਰਾਮ। ”? 
- ਬਿਲਾ ੧, ਛੰਤ ੧, _੨:੧ (843) 
(2) ਸਚ, ਝੂਠ ਦੇ ਉਲਟ, ਵੇਖੋ “ਸਚ (1) 
(3) ਸਚ ਰੂਪ ਪ੍ਰਭੂ, ਵੇਖੋ “ਸਚ” (2) 
(4) ਸਚਾ, ਅਸਲੀ, ਵੇਖੋ “ਸਚ” (3) 
(5) ਸਚਾਈ, ਵੇਖੋ “ਸਚ? (5) 
(6) ਸਚੀ ਤਰ੍ਹਾਂ, ਅਸਲ ਰੂਪ ਵਿਚ, ਠੀਕ ਠੀਕ 
“ਚਿਤ ਮਹਿ ਠਾਕੁਰ ਸਚਿ ਵਸੈ ਭਾਈ ਜੇ ਗੁਰ ਗਿਆਨੁ ਸਮੋਇ। ” 
- ਸੋਰ ੧, ਅਸ ੪, ੨:੨ (637) 
(7) ਸਦਾ ਸਥਿਰ ਰਹਿਣਾ ਵਾਲਾ (ਹਰਿਨਾਮ) (ਭਾਵ) 
“ਸਚਿ ਸੰਜਮਿ ਸਦਾ ਹੈ ਨਿਰਮਲ ਗੁਰ ਕੈ ਸਬਦਿ ਸੀਗਾਰੀ। ” 
- ਸੂਹੀ ੩, ਛੰਤ ੬, ੧:੪ (771) 
(ਸਦਾ ਸਥਿਰ ਰਹਿਣ ਵਾਲੇ ਹਰਿਨਾਮ ਦਾ ਬੰਧਨ (ਸੰਜਮ)) 


- ਗਉਂ ੫, ੧੨੭, ੧:੨ (191) 


“ਸਹਜ ਭਾਇ ਸੰਚਿਓ ਕਿਰਣਿ ਅੰਮ੍ਰਿਤ ਕਲ ਬਾਣੀ। ” 
- ਸਵ ੨, ੬:੪ (1392) 
ਸੰਚਿਆ - 
“ਅੰਮ੍ਰਿਤ ਨਾਮੁ ਜਲੂ ਸੰਚਿਆ ਗੁਰ ਭਏ ਸਹਾਈ। ” (ਤਰੌ'ਕਿਆ) 
- ਬਿਲਾ ੫, ੫੨, ੨੨ (814) 
(2) ਇਕਠਾ ਕਰ! ਇਕਠਾ ਕਰਕੇ, ਵੇਖੋ “ਸੰਚਾ? 
“ਸੰਚੇ ਸੰਚਿ ਨ ਦੇਈ ਕਿਸ ਹੀ ਅੰਧੁ ਜਾਣੈ ਸਭ ਮੇਰੀ। ”” 
- ਗਉ ੧, ੧੩, ੫:੨ (155) 


ਹੋਰ ਰੂਪ: 
ਸੰਚਿਓ - 
“ਖਿਮਾ ਗਹੀ ਸਚੁ ਸੰਚਿਓ ਖਾਇਓ ਅੰਮ੍ਰਿਤੁ ਨਾਮ। ” (ਇਕਠਾ ਕੀਤਾ) 
- ਗਉਂ ੫, ਬਾਅ ੫੩:੩ (261) 


ਸੰਚਿਆ - 
“ਤਿਉ ਹਰਿ ਜਨਿ ਹਰਿ ਧਨੁ ਸੰਚਿਆ ਹਰਿ ਖਰਚੁ ਲੈ ਜਾਇ। ”” 
- ਗਉਂ ੪, ੪੭, ੩:੩ (166) 
ਸੰਜਿ - 
“ਸਤਵੇ” ਸੰਜਿ ਕੀਆ ਘਰ ਵਾਸੁ । ”” 





456 


- ਮਾਝ ੧, ਵਾਰ ੧ਸ, ੧, ੨੭ (137) 


ਸਚਿਆਰ --- (1) ਸਚ ਨੂੰ ਧਾਰਨ ਕਰਨ ਵਾਲਾ 
“ਨਾਨਕ ਦਰਿ ਸਚੈ ਸਚਿਆਰ ਹਹਿ ਹਉ ਤਿਨ ਬਲਿਹਾਰੈ ਜਾਉ। ”” 
- ਸਿਰੀ ੩, ੫੪, ੪:੪ (35) 
(2) ਸਚਾ, ਅਸਲੀ 
“ਸਚਿਆਰ ਸਿਖ ਬਹਿ ਸਤਿਗੁਰ ਪਾਸਿ ਘਾਲਨਿ ਕੂੜਿਆਰ ਨ ਲਭਨੀ ਕਿਤੇ ਥਾਇ 
ਭਾਲੇ । ”” 
- ਗਉਂ ੪, ਵਾਰ ੧੦ਸ, ੪, ੧:੩ (305) 
(3) ਸਚਿਆ ਸੁਰਖਰੂ (ਭਾਵ) 
“ਨਾਨਕ ਗੁਰਿ ਸਚੈ ਸਚਿਆਰ ਹਹਿ ਹਉ ਤਿਨ ਬਲਿਹਾਰੈ ਜਾਉ। ” 
- ਸਿਰੀ ੩, ੨੧, ੪:੦ (35) 
“ਗੁਰਮੁਖਿ ਸਚੈ ਭਾਵਦੇ ਦਰਿ ਸਚੈ ਸਚਿਆਰ । ”? 
- ਬਿਹਾ ੪, ਵਾਰ ੩ਸ, ੩, ੧:੧ (549) 
“ਗੁਰਮੁਖਿ ਦਰਿ ਸਚੈ ਸਚਿਆਰ ਹਹਿ ਸਾਚੇ ਮਾਹਿ ਸਮਾਹਿ। ”” 
- ਵਡ ੩, ਅਸ ੧, ੫:੨ (565) 
ਹੋਰ ਰੂਪ: 
ਸਚਿਆਰਾ - 
“ਨਿਰਮਲੁ ਨਾਮੁ ਮੰਨਿਆ ਦਰਿ ਸਚੈ ਸਚਿਆਰਾ। ”” 
- ਮਾਝ ੧, ਵਾਰ ੬:੬ (140) 
ਸਚਿਆਰੁ - 
“ਦਰਿ ਸਾਚੈ ਦੀਸੈ ਸਚਿਆਰੁ । ? 
- ਆਸਾ ੩, ਅਸ ੨੪, ੪੩ (423) 
(4) (ਸੰ.) ਸਤਿ/ਸਚ ਦਾ ਸੋਮਾ (ਦਰਪਣ), ਪ੍ਰਭੂ 
“ਸਾਚੇ ਸਚਿਆਰ ਵਿਟਹੁ ਕੁਰਬਾਣੁ । ” 


ਸਚਿਆਰੋ - 
“ਅਵਗਣ ਪਰਹਰਿ ਕਰਣੀ ਸਾਰੀ ਦਰਿ ਸਚੈ ਸਚਿਆਰੋ । ? 
- ਆਸਾਂ ੧, ਛੱਤ ੩, ੩੩ (437) 
(5) ਸਚਾ ਪ੍ਰਭੂ (ਸ਼ਬਦਾਰਥ), ਸੱਚਾ ਮਨੁੱਖ (ਦਰਪਣ) 
“ਬਿਨੁ ਬੋਲੇ ਬੂਝੀਐ ਸਚਿਆਰ। ” 


- ਸੋਰ ੧, ੬, ੧੨ (597) 


- ਧਨਾ ੧, ੬, ੧":੨ (662) 


ਹੋਰ ਰੂਪ: 
ਸਚਿਆਰਾ - ਵੇਖੋ “ਸਚਿਆਰਾ? (3) 
ਸਚਿਆਰੁ - ਵੇਖੋ “ਸਚਿਆਰ? (3) 


ਸਚਿਆਰਾ --- (1) ਸਚਿਆ, ਸਚ ਨੂੰ ਧਾਰਨ ਕਰਨ ਵਾਲੇ 
“ਕਿਵ ਸਚਿਆਰਾ ਹੋਈਐ ਕਿਵ ਕੁੜੈ ਤੁਟੈ ਪਾਲਿ। ? 
੍‌੍ - ਜਪੁ ੧, ੧੫ (1) 
“ਸਚਿਆਰਾ ਦੇਇ ਵਡਿਆਈ ਹਰਿ ਧਰਮ ਨਿਆਉ ਕੀਓਇ। ” (ਸਚਿਆਂ ਨੂੰ) 





457 


- ਸਿਰੀ ੪, ਵਾਰ ੧੬:੩ (89) 
ਹੋਰ ਰੂਪ: 
ਸਚਿਆਰੀ - 
ਵੋ! ਸਚੁ ਸੰਚਿਆ ਸਾਚਉ ਨਾਮੁ ਅਮੋਲੁ। ” (ਸਚਿਆਂ ਨੂੰ) 

- ਰਾਮ ੧, ਓਅੰ ੪੮੩ (937) 
ਸਚਿਆਰੀਆ - 
“ਧਨੁ ਧੰਨੁ ਜਨਮੁ ਸਚਿਆਰੀਆ ਮੁਖ ਉਜਲ ਸਚੁ ਕਰਿਜੈ। ” (ਸਚਿਆਂ ਦਾ) 

- ਗਉਂ ੫. ਵਾਰ ੨੦:੫ (312) 
(2) ਸੁਰਖਰੂ, ਵੇਖੋ “ਸਚਿਆਰ” (3) 
(3) ਸਚਾ ਪ੍ਰਭੂ 
“ਉਹੁ ਆਪੇ ਤਖਤਿ ਬਹੈ ਸਚਿਆਰਾ। ”” 

- ਮਾਰੂ ੧, ਸੋਲਾ ੬, ੧੪:੨ (1026) 


ਹੋਰ ਰੂਪ: 
ਸਚਿਆਰੁ - 
“ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ। ” 


- ਜਪੁ ੧, ੪5੭ (2) 
ਸਚਿਆਰੁ - 
“ਜੇ ਕੋ ਬੁਝੈ ਹੋਵੈ ਸਚਿਆਰੁ । ” 
- ਜਪੁ ੧, ੧੬੯ (3) 
“ਮਲੁ ਕੂੜੀ ਨਾਮਿ ਉਤਾਰੀਅਨੁ ਜਪਿ ਨਾਮੁ ਹੋਆ ਸਚਿਆਰੁ । ” 
- ਰਾਮ ੩, ਵਾਰ ੯ਸ, ੩, ੨:੮ (950) 
ਸਚਿਆਰੋਵਾ - 
“ਸਚਾ ਘਰ ਸਚੜੈ ਸੇਵੀਐ ਸਚ ਖਰਾ ਸਚਿਆਰੋਵਾ। ? (ਸਚਿਆਰ ਹੋਣ ਨਾਲ) 
- ਵਡ ੧, ਅਲਾ ੫, ੧੨ (581) 


“ਸਭੁ ਮੁਕਤੁ ਹੋਆ ਸੈਸਾਰੜਾ ਨਾਨਕ ਸਚੀ ਬੇੜੀ ਚਾੜਿ ਜੀਉ। ” 
- ਸਿਰੀ ੫, ਅਸ ੨੯, ੧੧੩ (74) 
(2) ਮਿਥਿਆ/ਝੂਠ ਦੇ ਉਲਟ, ਵਾਸਤਵ, ਵੇਖੋ “ਸਚ” (1) 
(3) ਅਸਲ, ਸਥਿਰ ਰਹਿਣ ਵਾਲੀ, ਵੇਖੋ “ਸਚ” (3) 
“ਜਿਹਵਾ ਸਚੀ ਮਨੁ ਸਚਾ ਸਚਾ ਸਰੀਰ ਅਕਾਰੁ। ” (ਸਾਰਥਕ) 
- ਸਿਰੀ ੪, ਵਾਰ ੧ਸ, ੧, ੧:੪ (83) 
(4) ਸਫਲ (ਭਾਵ) 
“ਸਚੀ ਬੈਸਕ ਤਿਨਾ ਸੰਗਿ ਜਿਨ ਸੰਗਿ ਜਪੀਐ ਨਾਉ। ” 
- ਗੂਜ ੫, ਵਾਰ ੧੦ਸ, ੫. ੨:੧ (520) 
(5) ਚੰਗੇ, ਸੋਹਣੇ (ਭਾਵ) 
“ਵਾਜੇ ਵਜੇ ਸਚੀ ਬਾਣੀਆਂ ਪੰਚ ਮੁਏ ਮਨੁ ਮਾਰੇ। ” (ਚੰਗੇ ਸ਼ਬਦ ਬੋਲੇ/ਗਾਏ ਜਾਂਦੇ 
ਹਨ) 
- ਵਡ ੧, ਅਲਾ ੩, ੬:੨ (580) 





458 


“ਸਚੀ ਕਾਰ ਕਮਾਵਣੀ ਸਚੁ ਪੈਨਣੁ ਸਚੁ ਨਾਮੁ ਅਧਾਰੁ। ? (ਚੰਗਾ ਕੰਮ) 
- ਵਡ ੪, ਵਾਰ ੩ਸ, ੩, ੧:੩ (584) 


(1) ਇਕਠੀ ਕੀਤੀ, ਵੇਖੋ “ਸੰਚਉ 
(2) ਸਿੰਜੀ, ਪਾਲੀ ਪੋਸੀ (ਭਾਵ) 
ਇਹ ਮਿਥਿਆ ਕਾਚੀ ਗਗਰੀ। ? 
- ਬਿਲਾ ਕਬ, ੬, ੧:੧ (856) 


(1) ਮਿਥਿਆ ਦੇ ਉਲਟ, ਵਾਸਤਵ, ਵੇਖੋ “ਸਚ” (1) 
“ਧੰਧਾ ਸਭੁ ਜਲਾਇ ਕੈ ਗੁਰਿ ਨਾਮੁ ਦੀਆ ਸਚੁ ਸੁਆਉ। ” (ਅਸਲ) ਸਹੀ 
ਮਨੋਰਥ) 
- ਸਿਰੀ ੫, ੭੫, ੧:੨ (43) 
(2) ਸਚ ਰੂਪ ਪ੍ਰਭੂ, ਵੇਖੋ “ਸਚ” (2) 
“ਦੂਜਾ ਥਾਉ ਨ ਕੋ ਸੂਝੈ ਗੁਰ ਮੇਲੇ ਸਚੁ ਸੋਇ। ” 
- ਸਿਰੀ ੫, ੯੦, ੧":੨ (49) 
(3) ਸਥਿਰ ਰਹਿਣ ਵਾਲਾ, ਸਦੀਵ, ਸਚ (4) 
(4) ਚੰਗੀ 
“ਸਚੁ ਕਰਣੀ ਦੇ ਪਾਈਐ ਦਰੁ ਘਰੁ ਮਹਲੁ ਪਿਆਰਿ। ? (ਚੰਗੇ ਕਰਮਾਂ ਕਰਕੇ) 
- ਸਿਰੀ ੧, ੧੨, ੨:੨ (18) 
“ਗੁਰੁ ਕਰੁ ਸਚੁ ਬੀਚਾਰੁ ਗੁਰੂ ਕਰੁ ਰੇ ਮਨ ਮੇਰੇ । ” 
- ਸਵ ੪, ਨਲ ੮:੩ (1399) 
(5) ਸਚਾਈ, ਵੇਖੋ “ਸਚ” (5) 
(6) ਅਸਲ ਸਚਾ ਵੇਖੋ “ਸਚ” (3) (ਅਸਲੀ) 
“ਮਨੁ ਰਤਾ ਗੋਵਿੰਦ ਸੰਗਿ ਸਚੁ ਭੋਜਨੁ ਜੋੜੇ। ” (ਅਸਲੀ ਸਚਾ ਭੋਜਨ) 
- ਗਉ ੫. ਵਾਰ ੨੧, ੧ (323) 
(7) ਅਨੰਦ (ਕੇਵਲ ਮਹਾਨਕੋਸ਼) 
“ਸਚੁ ਮਿਲੈ ਸਚੁ ਉਪਜੈ ਸਚ ਮਹਿ ਸਾਚਿ ਸਮਾਇ। ”? 
੍‌ - ਸਿਰੀ ੧, ੧੦, ੪:੧ (18) 
(ਦਰਪਣ, ਨਿਰਣੈ, ਸੰਥਿਆ ਇਸ ਦੇ ਅਰਥ “ਸਚ ਸਰੂਪ ਪ੍ਰਭੂ ` ਹੀ ਕਰਦੇ ਹਨ) 
(8) ਕਬੂਲ, ਸਫਲ (ਭਾਵ) 
“ਜਨ ਨਾਨਕ ਨਾਮੁ ਸਲਾਹਿ ਤੂ ਸਚੁ ਸਚੇ ਸੇਵਾ ਤੇਰੀ ਹੋਤਿ। ” 
- ਗਉਂ ੪, ਵਾਰ ੧੬:੫ (310) 
(ਤੇਰੀ ਵਲੋ' ਸਚੇ ਦੀ ਸਚੀ ਸੇਵਾ (ਆਪਣੇ) ਆਪ ਹੁੰਦੀ ਰਹੇਗੀ “ਸੰਥਿਆ” ਪਰ 
“ਸਚੁ” ਦੇ ਅਰਥ “ਸਚਮੁੱਚ ” ਦਿੱਤੇ ਹਨ। “ਸਚਮੁੱਚ ਤੇਰੀ ਸੇਵਾ ਸੱਚੇ ਦੇ ਦਰ ਤੇ 
ਕਬੂਲ ਹੋਵੇਗੀ। (ਸ਼ਬਦਾਰਥ, ਦਰਪਣ) - ਹੇ ਸਚੇ (ਇਹੋਂ) ਸਚਰੂਪ ਤੇਰੀ ਸੇਵਾ ਹੁੰਦੀ 
ਹੈ (ਨਿਰਣੈ) 
(9) ਸਚ ਵਾਲਾ 
“ਜੋ ਤਿਨਿ ਕੀਆ ਸੋ ਸਚੁ ਥੀਆ। ? 
- ਆਸਾ ੧, ੧੪, ੧੧ (352) 





459 


(10) ਸਚ ਮੁਚ, ਅਸਲ ਵਿਚ 
“ਮੂਏ ਕਉ ਸਚੁ ਰੋਵਹਿ ਮੀਤ। ” (ਸਚਮੁੱਚ ਮਿੱਤਰ ਹੀ ਰੋਂਦੇ ਹਨ) 
- ਆਸਾ ੧, ਅਸ ੪, ੫੯੧ (413) 
“ਜੇ ਸੋ ਧਣੀ ਮਿਲੰਨਿ ਨਾਨਕ ਸੁਖ ਸੰਬੂਹ ਸਚੁ। ” (ਸਚ ਜਾਣੋ, ਸਚਮੁੱਚ ਹੀ) 
- ਗੂਜ ੫, ਵਾਰ ੧੧ਸ, ੫, ੧":੨ (520) 
(11) ਨਿਸ਼ਚੇ ਕਰਕੇ 
“ਏਕੁ ਬੁਰਾ ਭਲਾ ਸਚੁ ਏਕੈ । ” 
- ਰਾਮ ੧, ਅਸ ੪, ੮:੧ (905) 
“ਏਕੇ ਕਉ ਸਚੁ ਏਕਾ ਜਾਣੈ ਹਉਮੈ ਦੂਜਾ ਦੂਰਿ ਕੀਆ। ” 
- ਰਾਮ ੧, ਸਿਗੋ ੨੪:੩ (940) 
“ਗੁਰ ਅੰਗਦ ਦੀ ਦੋਹੀ ਫਿਰੀ ਸਚੁ ਕਰਤੈ ਬੰਧਿ ਬਹਾਲੀ। (ਕਰਤੇ ਨੇ ਨਿਸਚੇ 
ਕਰਕੇ ਉਸ ਐਲਾਨ ਦੀ ਪੁਸ਼ਟੀ ਕਰ ਦਿਤੀ) 
- ਰਾਮ ਬਸ, ਵਾਰ ੩:੪ (967) 


- ਜਪੁ ੧, ੩੧੪ (7) 
“ਗੁਰ ਸੇਵਾ ਨਾਉ ਪਾਈਐ ਸਚੇ ਰਹੈ ਸਮਾਇ। ” (ਸਚ ਰੂਪ ਪ੍ਰਭੂ ਵਿਚ) 
- ਸਿਰੀ ੩, ੫੨, ੩੩ (34) 
“ਜਨ ਨਾਨਕ ਨਾਮੁ ਸਲਾਹਿ ਤੂ ਸਚੁ ਸਚੇ ਸੇਵਾ ਤੇਰੀ ਹੋਤਿ। ” (ਸਚੇ ਕੋਲ) 
- ਗਉਂ ੪, ਵਾਰ ੧੬:੫ (310) 


ਹੋਰ ਰੂਪ: 
ਸਚੈ - 
“ਨਾਨਕ ਨਾਮੁ ਨ ਵੀਸਰੈ ਕਰਮਿ ਸਚੈ ਨੀਸਾਣੁ । ? 


- ਸਿਰੀ ੧, ੧੯, ੪:੩ (21) 
(ਸਚੇ ਪ੍ਰਭੂ ਦੀ ਬਖਸ਼ਿਸ਼ ਕਰਕੇ) 
“ਜੋ ਸਚੈ ਲਾਏ ਸੇ ਸਚਿ ਲਗੇ ਨਿਤ ਸਚੀ ਕਾਰ ਕਰੰਨਿ। ? 
- ਸਿਰੀ ੫, ਅਸ ੨੫, ੮:੧ (70) 
(2) ਹੇ ਸਦਾ ਸਥਿਰ ਰਹਿਣ ਵਾਲਾ/ਸਦੀਵ (ਸੰਬੋਧਨ) 
“ਸਭਿ ਧਿਆਵਹਿ ਸਭਿ ਧਿਆਵਹਿ ਤੁਧੁ ਜੀ ਹਰਿ ਸਚੇ ਸਿਰਜਣਹਾਰਾ। ” 
- ਆਸਾ ੪, ਸੋਧੁ ੧, ੧੨ (10) 
“ਹੈ ਧਰ ਸਚੇ ਨਾਮ ਕੀ 
ਹਰਿ ਨਾਮਿ ਰਹਾ ਲਿਵ ਲਾਇ। ”” 
- ਸੂਹੀ ੪, ਅਸ ੨, ੯੨ (759) 
(3) ਸਦੀਵੀ 
“ਸਚੇ ਸੇਤੀ ਰਲਿ ਮਿਲੇ ਸਚੇ ਗੁਣ ਪਰਗਾਸਿ। ” 
(ਪਹਿਲੇ “ਸਚੇ ` ਦੇ ਅਰਥ “ਸਚ ਰੂਪ ਪ੍ਰਭੂ ` ਹਨ) 
- ਸਿਰੀ ੧, ੧੬, ੫:੨ (20) 
ਹੋਰ ਰੂਪ: 





460 


ਸਚ - 
“ਨਾਮੈ ਹੀ ਤੇ ਸੁਖੁ ਪਾਈਐ ਸਚੈ ਸਬਦਿ ਸੁਹਾਇ। ” (ਸੱਚੇ (ਸਦਾ ਸਥਿਰ ਰਹਿਣ 
ਵਾਲੇ) ਸ਼ਬਦ ਦੀ ਕਮਾਈ ਰਾਹੀ) 
- ਸਿਰੀ ੪, ੫੪, ੧:੪ (34) 
(4) ਜਿਸ ਅੰਦਰ “ਸਚ?” ਵਸਿਆ ਹੋਵੇ, ਸਚਾ, ਸਚਿਆਰ 
“ਅੰਤਰਿ ਜਿਸ ਕੈ ਸਚੁ ਵਸੈ ਸਚੇ ਸਚੀ ਸੋਇ। ”” 
- ਸਿਰੀ ੩, ੩੬, ੧:੩ (27) 
“ਸਚੁ ਸਲਾਹਨਿ ਸੇ ਸਚੇ ਸਚਾ ਨਾਮੁ ਅਧਾਰੁ। ” 
ਸਚੀ ਕਾਰ ਕਮਾਵਣੀ ਸਚੇ ਨਾਲਿ ਪਿਆਰੁ। ” 
- ਸਿਰੀ ੩, ੫੩, ੨੧੧੨ (34) 
(ਦੂਜੇ “ਸਚੇ” ਦਾ ਅਰਥ “ਸਚ ਰੂਪ ਪ੍ਰਭੂ” ਹੈ) 
(5) ਮਿਥਿਆ/ਝੂਠ ਦੇ ਉਲਟ, ਵਾਸਤਵ 
“ਸਚੇ ਤੇਰੇ ਖੰਡ ਸਚੇ ਬ੍ਰਹਮੰਡ । ” 
- ਆਸਾ ੧, ਵਾਰ ੨ਸ, ੧, ੧੨ (463) 
ਹੋਰ ਰੂਪ: 
ਸਚੈ - 
“ਡੀ ਸਚਾ ਸਾਲਾਹਣਾ ਸਚੈ ਥਾਨਿ ਪਿਆਰੁ । ? (ਸਚੇ ਥਾਂ ਭਾਵ ਸਤਿਸੰਗਤ) 
- ਸਿਰੀ ੧, ਅਸ ੧੬, ੨:੩ (63) 
“ਗੁਰਿ ਸਚੈ ਬਧਾ ਥੇਹੁ ਰਖਵਾਲੇ ਗੁਰਿ ਦਿਤੇ । ” 
- ਸੋਰ ੪, ਵਾਰ ੨੭੧ (653) 
(6) ਕੇਵਲ ਸਚ (ਭਾਵ) 
“ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ। ”? 
- ਆਸਾ ੧, ਵਾਰ ੨:੨ (463) 
“ਅਉਗੁਣ ਸਬਦਿ ਜਲਾਏ ਦੂਜਾ ਭਾਉ ਗਵਾਏ ਸਚੇ ਹੀ ਸਚਿ ਰਾਤੀ। ”” 
- ਵਡ ੩, ਅਲਾ ੧, ੪:੩ (583) 
(ਨਿਰੋਲ ਸੱਚ ਵਿਚ ਮਗਨ) 
(7) ਅਸਲ 
“ਬਿਨਵੰਤਿ ਨਾਨਕੁ ਜਿਨ ਨਾਮੁ ਪਲੈ ਸੇਈ ਸਚੇ ਸਾਹਾ। ” 
- ਬਿਹਾ ੫, ਛੰਤ ੩, ੩:੬ (544) 
“ਨਾਨਕ ਨਾਮਿ ਰਤੇ ਸੇ ਸਚੇ ਬੈਰਾਗੀ। ”” 
- ਸਾਰ ੪, ਵਾਰ ੨੩ਸ, ੪, ੧:੪ (1246) 


ਹੋਰ ਰੂਪ: 
ਸਚੈ - 
“ਨਾਨਕ ਸਚੈ ਪਾਤਸਾਹਿ ਡੁਬਦਾ ਲਇਆ ਕਢਾਇ। ” 
- ਸਿਰੀ ੫, ੭੩, ੪੯੩ (43) 


(8) ਸਫਲ (ਭਾਵ) 
“ਆਵਹਿ ਸਚੇ ਜਾਵਹਿ ਸਚੇ ਫਿਰਿ ਜੂਨੀ ਮੂਲਿ ਨ ਪਾਹਿ। ” (ਆਉਣਾ ਤੇ ਜਾਣਾ 
ਸਫਲ ਹੈ) 





461 


- ਵਡ ੩, ਅਸ ੧, ੫:੧ (565) 
(9) ਸਤਿਕਾਰ ਦੇ ਹੱਕਦਾਰ, ਆਦਰ ਯੋਗ ਪਵਿੱਤਰ (ਭਾਵ) 
“ਮੁਖ ਸਚੇ ਸਚਿ ਦਾੜੀਆ ਸਚੁ ਬੋਲਹਿ ਸਚੁ ਕਮਾਹਿ। ”” 
- ਸਲੋ ੩, ੫੩੧ (1419) 


(1) ਸਚੇ ਨਾਮ (ਭਾਵ) 
“ਸਚੁ ਸਚੈ ਕਾ ਆਪੇ ਦਾਤਾ ਜਿਸੁ ਦੇਵੈ ਸੋ ਸਚੁ ਪਾਇਦਾ। ” 
- ਮਾਰੂ ੩, ਸੋਲਾ ੧੯, ੭:੩ (1063) 
(2) ਸਚ ਰੂਪ ਪ੍ਰਭੂ, ਵੇਖੋ “ਸਚੇ” (1) 
(3) ਸਦੀਵੀ, ਵੇਖੋ “ਸਚੇ” (3) 
(4) ਮਿਥਿਆ/ਝੂਠ ਦੇ ਉਲਟ, ਵਾਸਤਵ, ਵੇਖੋ “ਸਚੇ” (5) 
(5) ਅਸਲ, ਵੇਖੋ “ਸਚੇ ” (7) 
(6) ਸਚਾਈ 
“ਸਚੈ ਸਰਮੈ ਬਾਹਰੇ ਅਗੈ ਲਹਹਿ ਨ ਦਾਦਿ। ? (ਸਚ ਤੇ ਸ਼ਰਮ (ਉਦਮ) ਤੋ” ਬਿਨਾਂ) 
- ਸਾਰ ੪, ਵਾਰ ੨੦ਸ, ੧, ੧੩ (1245) 
ਇਕੱਠੀ ਕਰਦਾ ਹੈ, ਇਕੱਠੀ ਕਰੇ, ਵੇਖੋ “ਸੰਚਿਉ 
“ਜਉ ਸੰਚੈ ਤਉ ਭਉ ਮਨ ਮਾਹੀ। ? 
- ਮਾਰੂ ੫, ਅਸ ੬, ੬:੨ (1019) 


(1) ਬਿਲਕੁਲ ਸਚ, ਨਿਰੋਲ ਸਚ, (ਇਹ ਅਧਿਕ ਕਰਕੇ “ਸਚੋ ਸਚ ” ਕਰਕੇ ਆਇਆ 
ਹੈ। 
“ਬਾਣੀ ਵਜੀ ਚਹੁ ਜੁਗੀ ਸਚੋ ਸਚੁ ਸੁਣਾਇ। ”” 
- ਸਿਰੀ ੩, ੫੫, ੩:੧ (35) 
(2) ਸਚ ਰੂਪ ਪ੍ਰਭੂ, ਵੇਖੋ “ਸਚ” (2) 
“ਸਚੋ ਸਚ ਵਖਾਣੀਐ ਸਚੋ ਬੁਧਿ ਬਿਬੇਕ। (ਵਿਚਾਰ ਵਾਲੀ ਬੁੱਧੀ ਵਿਚ ਵੀ ਸਚੇ 
(ਸਚ ਰੂਪ ਪ੍ਰਭੂ ਨੂੰ ਰਖੀਏ) 
- ਸਿਰੀ ੫, ੯੮, ੪:੨ (52) 
“ਗੁਰਮਤੀ ਮਨਿ ਸਚੋ ਭਾਵੈ। ? 
- ਮਾਝ ੩, ਅਸ ੩੧, ੩:੨ (128) 
“ਸਚੋ ਦਹ ਦਿਸਿ ਪਸਰਿਆ ਗੁਰ ਕੈ ਸਹਜਿ ਸੁਭਾਏ । ” 
- ਬਿਲਾ ੪, ਵਾਰ ੪ਸ, ੩, ੧:੬ (850) 
(3) “ਸਚ” ਰੂਪ ਹੈ 
“ਸਚੋ ਸਚੁ ਵਰਤੈ ਸਭਨੀ ਥਾਈ ਸਚੇ ਸਚਿ ਸਮਾਵਣਿਆ। ” 
- ਮਾਝ ੩, ੬, ੩:੩ (112) 
(4) ਸਦਾ ਸਥਿਰ, ਸਦੀਵ 
“ਨਾਨਕ ਸਾਹਿਬੁ ਸਚੋ ਸਚਾ ਤਿਚਰੁ ਜਾਪੀ ਜਾਧੈ। ” 
- ਰਾਮ ੩, ਵਾਰ ੧੯ਸ, ੧, ੧੮ (956) 


ਹੋਰ ਰੂਪ: 
ਸਚੋ - 
“ਸਿਰਿ ਆਤਪਤੁ ਸਚੋ ਤਖਤੁ ਜੋਗ ਭੋਗ ਸੰਜੁਤੁ ਬਲਿ। ”” 





462 


- ਸਵ ੪, ਸਲ ੧੫ (1406) 
(5) ਮਿਥਿਆ ਦੇ ਉਲਟ, ਅਸਲ, ਸਚਾ 
“ਸਚੇ ਕਾ ਵਾਪਾਰੀ ਹੋਵੈ ਸਚੋ ਸਉਦਾ ਪਾਇਦਾ। ”” 
- ਮਾਰੂ ੧, ਸੋਲਾ ੧੬, ੮:੩ (1036) 


(1) (ਸੰ.) ਮਿੱਤਰ, ਸਨੇਹੀ 
“ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਉ ਮੇਲੁ । ? 
- ਗਉ ੧, ਸੋਹਾ ੧, ੩:੨ (12) 
“ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ। ? 
- ਸਿਰੀ ੧, ੨੪, ੨੯੧ (23) 
“ਦੂਤ ਦੁਸਮਣ ਸਭਿ ਸਜਣ ਹੋਏ ਏਕੋ ਸੁਆਮੀ ਆਹਿਆ ਜੀਉ। ” 
੍‌੍ - ਮਾਝ ੫, ੪੩, ੨੩ (107) 


“ਭੈਣ ਭਾਈ ਸਭਿ ਸਜਣਾ ਤੁਧੁ ਜੇਹਾ ਨਾ ਹੀ ਕੋਇ ਜੀਉ। ? 
- ਸਿਰੀ ੫, ਅਸ ੨੯, ੧:੩ (73) 
ਸਜਣਿ - 
“ਦੇਹ ਜਿੰਦੜੀ ਊਣਮਝੂਣਾ ਗੁਰਿ ਸਜਣਿ ਜੀਉ ਧਰਾਇਆ। ” 
- ਰਾਮ ੫. ਵਾਰ ੧੬ਸ, ੫, ੨੧ (964) 
ਸਜਣੁ - 


“ਹਰਿ ਸਜਣੁ ਗੁਰੁ ਸੇਵਦਾ ਗੁਰ ਕਰਣੀ ਪਰਧਾਨ। ”” (ਹਰਿ ਦਾ ਮਿਤਰ ਪਸੰਗ) 
- ਸਿਰੀ ੧, ੧੯, ੪੯੨ (21) 
“ਹਰਿ ਸਜਣੁ ਲਧਾ ਮੇਰੇ ਪਿਆਰੇ ਨਾਨਕ ਗੁਰੂ ਲਿਵੇ। ” (ਹਰਿ ਰੂਪ) 
- ਆਸਾ ੪, ਛੰਤ ੨੧, ੩:੪ (452) 


ਸਜਣੈ - 
“ਤਿਸੁ ਮਿਲੀਐ ਸਤਿਗੁਰ ਸਜਣੈ ਜਿਸੁ ਅੰਤਰਿ ਹਰਿ ਗੁਣਕਾਰੀ । ? 
- ਵਡ ੪, ਵਾਰ ੨:੧ (586) 
ਸਜਣੋ - 
“ਇਕੋ ਦਿਸੈ ਸਜਣੋ ਇਕੋ ਭਾਈ ਮੀਤੁ । ” 
- ਸਿਰੀ ੫, ੭੫, ੪੧ (44) 


- ਗਉ ੫, ੯੬, ੪:੧ (185) 


“ਸਜਨੁ ਸੁਰਿਦਾ ਸੁਹੇਲਾ ਸਹਜੇ ਸੋ ਕਹੀਐ ਬਡਭਾਗੀ। ”” 
- ਸਾਰ ੫, ੬੭, ੧%:੨ (1217) 
(2) (ਸੰ.) ਭਲਾ ਪੁਰਸ਼ 
“ਗੁਰਮੁਖਿ ਸਜਣੁ ਗੁਣਕਾਰੀਆ ਮਿਲ ਸਜਣ ਹਰਿ ਗੁਣ ਗਾਇ। ” 
- ਸਿਰੀ ੪, ੬੭, ੧:੨ (40) 
“ਭਾਈ ਰੇ ਮਿਲਿ ਸਜਣ ਹਰਿ ਗੁਣ ਸਾਰਿ।” 





463 


- ਸਿਰੀ ੪, ੬੯, ੧":੧ (41) 


“ਜਾਇ ਪੁਛਾ ਤਿਨ ਸਜਣਾ ਪੁਭੁ ਕਿਤੁ ਬਿਧਿ ਮਿਲੈ ਮਿਲਾਇ। ”! (ਜਸ਼ਨਾ) 
- ਸਿਰੀ ੪, ੬੫, ੧:੩ (39) 
ਹੋਰ ਰੂਪ: 


ਸਜਣੁ - 
“ਕੋਈ ਐਸਾ ਸਜਣੁ ਲੋੜਿ ਲਹੁ ਮੈ ਪ੍ਰੀਤਮੁ ਦੇਇ ਮਿਲਾਇ। ”” 
- ਸ਼ੂਹੀ ੪, ਅਸ ੨, ੫:੧ (758) 
ਸਜਨ - 
“ਸੰਤ ਸਜਨ ਸੁਨਹੁ ਸਭਿ ਮੀਤਾ ਝੂਠਾ ਏਹੁ ਪਸਾਰਾ। ” 
- ਆਸਾ ੫, ੩੮. ੪:੧ (380) 
(3) ਪਿਆਰਾ (ਪਤੀ ਪ੍ਰਭੂ) 
“ਮਹਲ ਭਗਤੀ ਘਰਿ ਸਚੈ ਸਜਣ ਪਾਹੁਣਿਅਉ। ” (ਪਿਆਰਾ ਪ੍ਰਾਹੁਣਾ ਬਣਕੇ 
ਆਉਂਦਾ ਹੈ) 
- ਗੂਜ ੩, ਵਾਰ ੨੧ਸ, ੩, ੧:੨ (517) 
“ਸਜਣ ਮੁਖੁ ਅਨੂਪੁ ਅਠੇ ਪਹਰ ਨਿਹਾਲਸਾ। ”” 
- ਮਾਰੂ ੫, ਵਾਰ ੧੭ਸ, ੫. ੨:੧ (1100) 
- ਸਲੋ ੪, ੪2੧ (1421) 


ਹੋਰ ਰੂਪ: 


ਸਜਣਾ - 
“ਆਵਹੁ ਸਜਣਾ ਹਉ ਦੇਖਾ ਦਰਸਨੁ ਤੇਰਾ ਰਾਮ। ” (ਪਿਆਰੇ ਪ੍ਰਭੂ) 
- ਸੂਹੀ ੧, ਛੱਤ ੩, ੧:੧ (764) 
ਸਜਣੁ - 
“ਸੁਣਿ ਸਾ ਜਨ ਪ੍ਰੇਮ ਸੰਦੇਸਰਾ ਅਖੀ ਤਾਰ ਲਗੰਨਿ। 
ਗੁਰਿ ਤੁਠੈ ਸਜਣੁ ਮੇਲਿਆ ਜਨ ਨਾਨਕ ਸੁਖਿ ਸਵੰਨਿ। ” (ਪਿਆਰਾ ਪ੍ਰਭੂ) 
- ਗਉਂ ੪, ਵਾਰ ਪਸ, ੪, ੧:੨ (302) 
“ਸਜਣੁ ਮੈਡਾ ਰੰਗੁਲਾ ਰੰਗੁ ਲਾਏ ਮਨੁ ਲੇਇ। ” (ਮੇਰਾ ਪਿਆਰਾ) 
- ਸੋਰ ੪, ਵਾਰ ੫ਸ, ੩, ੨੧ (644) 
ਸਜਨ - 
“ਸਚੁ ਮਨਿ ਸਜਨ ਸੰਤੋਖਿ ਮੇਲਾ ਗੁਰਮਤੀ ਸਹੁ ਜਾਣਿਆ। ” (ਸਜਨ ਹਰੀ ਦਾ ਸਚ 
ਮਨ ਵਿਚ ਹੋਵੇ) 
- ਗਉ ੧. ਛੰਤ ੧, ੨:੫ (242) 
ਮਿੱਤਰ 
“ਅਪੁਸ਼ਟ ਬਾਤ ਤੇ ਭਈ ਸੀਧਰੀ ਦੂਤ ਦੁਸਟ ਸਜਨਈ। ”” 
- ਆਸਾ ੫, ੧੨੪, ੧੧ (402) 





464 


“ਪ੍ਰੀਤਮ ਪ੍ਰਾਨ ਭਏ ਸੁਨਿ ਸਜਨੀ ਦੂਤ ਮੁਏ ਬਿਖੁ ਖਾਈ। ” 
- ਸਾਰ ੧, ਅਸ ੧, ੫:੧ (1232) 
(1) (ਸੰ.) ਚੰਗੀ ਤਰ੍ਹਾਂ ਬੰਨਣ ਦੀ ਕਿਰਿਆ, ਮਨ ਇੰਦਰੀਆਂ ਨੂੰ ਵਿਕਾਰਾਂ ਤੋ ਰੋਕਣ ਦੇ 
ਕਰੜੇ ਸਾਧਨ/ਕ੍ਰਿਆ 
“ਜਪੁ ਤਪ ਸੰਜਮ ਪੂਰੀ ਵਡਿਆਈ। ” 
- ਗਉ ੫, ੧੫੦, ੩:੧ (196) 
ਹੋਰ ਰੂਪ: 
ਸੰਜਮਾ - 
“ਤੀਰਥ ਵਰਤ ਲਖ ਸੰਜਮਾ ਪਾਈਐ ਸਾਧੂ ਧੂਰਿ। ” 
- ਸਿਰੀ ੫, ੮੬, ੩:੧ (48) 


- ਆਸਾ ੫, ਸੋਲ ੪, ੨੧ (12) 


- ਆਸਾ ੫. ੬੨, ੧੨ (410) 


“ਜਪ ਤਪ ਤੀਰਥ ਸੰਜਮ ਕਰੇ ਮੇਰੇ ਪਰ੍ਭ ਭਾਇਆ। ”” 
- ਸਾਰ ੪, ਵਾਰ ੧੮:੨ (1244) 
ਸੰਜਮਿ - 
“ਬਹੁ ਸੰਜਮਿ ਸਾਂਤਿ ਨ ਪਾਵੈ ਕੋਇ। ” 
- ਬਸੰ ੩, ੧੨, ੨੨ (1175) 
(3) ਸੰਕੋਚ, ਕਿਰਸ 
“ਛਾਡਿ ਸਿਆਨਪ ਸੰਜਮ ਨਾਨਕ ਲਾਗੋ ਗੁਰ ਕੀ ਚਰਣੀ । ? 
- ਦੇਵ ੫, ੯, ੨੨ (530) 
(4) ਪਰਹੇਜ਼, ਜ਼ਬਤ 
“ਤੇਤਾ ਜੁਗੁ ਆਇਆ ਅੰਤਰਿ ਜੋਰੁ ਪਾਇਆ ਜਤੁ ਸੰਜਮ ਕਰਮ ਕਮਾਇ ਜੀਉ। ? 
- ਆਸਾਂ ੪, ਛੰਤ ੧੧, ੨:੧ (445) 


ਹੋਰ ਰੂਪ: 
ਸੰਜਮਿ - 
“ਸਚਿ ਸੰਜਮਿ ਸਦਾ ਹੈ ਨਿਰਮਲ ਗੁਰ ਕੈ ਸਬਦਿ ਸੀਗਾਰੀ। ” (ਪਰਹੇਜ਼ ਨਾਲ) 
- ਸੂਹੀ ੩, ਛੰਤ ੬, ੧:੪ (771) 


€) 


ਸੰਜਮੁ - 
“ਸਚੁ ਸੰਜਮੁ ਕਰਣੀ ਸੋ ਕਰੇ ਗੁਰਮੁਖਿ ਹੋਇ ਪਰਗਾਸੁ । ” (ਪਰਹੇਜ਼ਗਾਰੀ ਵਾਲੀ 


ਕਰਨੀ) 
- ਸਿਰੀ ੩, ੩੫, ੧":੨ (26) 
“ਗੁਰਿ ਪੂਰੈ ਸੰਜਮੁ ਕਰਿ ਦੀਆ। ” (ਪਰਹੇਜ਼ ਨਿਸ਼ਚਿਤ ਕਰ ਦਿੱਤਾ) 





465 


- ਗਉ ੫. ਬਾਅ ੪੫:੭ (259) 
“ਭੈ ਕਾ ਸੰਜਮੁ ਜੇ ਕਰੈ ਦਾਰੂ ਭਾਉ ਲਏਇ। ” 
- ਰਾਮ ੩, ਵਾਰ ੪ਸ, ੩, ੩:੨ (948) 
(5) ਯਤਨ, ਉਪਾ 
ਬਿਨੁ ਸੰਜਮ ਨਹੀ ਕਾਰਜ ਸਾਰਿ। ” (ਯਤਨ) 
- ਦੇਵ ੪, ੩੪, ੨੯੧ (535) 
“ਕਰਮ ਧਰਮ ਕਰਤੇ ਬਹੁ ਸੰਜਮ ਅਹੰਬੁਧਿ ਮਨੁ ਜਾਰਿਓ ਰੇ। ? (ਉਪਾ) 
- ਗਉ ਕਬ, ੫੬, ੧:੨ (335) 
“ਕਾਹੂੰ ਨ ਭੀਜੈ ਸੰਜਮ ਸੁਆਮੀ ਬੋਲਹਿ ਮੀਠੇ ਬੈਨ। ” 
- ਧਨਾ ੫, ੧੩, ੧:੨ (674) 
“ਆਨ ਸੰਜਮ ਕਿਛੁ ਨ ਸੂਝੈ ਇਹ ਜਤਨ ਕਾਟਿ ਕਲਿ ਕਾਲ। ” 
- ਧਨਾ ੫, ੨੦, ੧੧੨ (675) 
ਹੋਰ ਰੂਪ: 
ਸੰਜਮੁ - 
“ਅਤਿ ਪਿਆਰਾ ਪਵੈ ਖੂਹਿ ਕਿਹੁ ਸੰਜਮੁ ਕਰਨਾ। ” (ਉਪਾਉ, ਇਲਾਜ਼) 
- ਰਾਮ ੩, ਵਾਰ ੧੩ਸ, ੩, ੧:੫ (953) 
(6) ਚੰਗੇ ਜ਼ਬਤ (ਅਨੁਸ਼ਾਸਨ) ਵਾਲੀ ਰਹਿਣੀ 
“ਮਤਾ ਕਰਉ ਸੋ ਪਕਨਿ ਨ ਦੇਈ 


- ਆਸਾਂ ੫, ੪, ੧:੧੧੨ (371) 


“ਓਸੁ ਸੀਲੁ ਨ ਸੰਜਮੁ ਸਦਾ ਝੂਠੁ ਬੋਲੈ ਮਨਮੁਖਿ ਕਰਮ ਖੁਆਰੁ । ” 
- ਸੂਹੀ ੩, ਵਾਰ ੪ਸ, ੩, ੧:੨ (386) 


(7) ਜੀਵਨ ਜੁਗਤ, ਰਹਿਣ ਦੇ ਢੰਗ 
“ਸੰਜਮ ਸਹਸ ਸਿਆਣਪਾ ਪਿਆਰੇ ਇਕ ਨ ਚਲੀ ਨਾਲਿ। ? 
- ਸੋਰ ੫, ਅਸ ੨, ੬:੧ (641) 
ਹੋਰ ਰੂਪ: 
ਸੰਜਮਿ - 
“ਗੁਣ ਸੰਜਮਿ ਜਾਵੈ ਚੋਟ ਨ ਖਾਵੈ ਨਾ ਤਿਸੁ ਜੰਮਣੁ ਮਰਣਾ। ” 
- ਸਿਰੀ ੧, ਪਹ ੨, ੫:੩ (76) 
ਸੰਜਮੁ - 
“ਅੰਤਰਿ ਪੁਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ। ”” 
੍‌੍ - ਆਸਾ ੧, ਵਾਰ ੧੬ਸ, ੧, ੧:੩ (471) 
(ਮਹਾਨ ਕੋਸ਼ ਇਥੇ ਸੰਜਮ ਦੇ ਅਰਥ “ਰੀਤ” ਰਸਮ” ਕਰਦਾ ਹੈ) 
“ਨਾਨਕ ਇਹੁ ਸੰਜਮੁ ਕਿਰਪਾ ਪਾਈਐ। ”” 
- ਗਉ ੫. ਥਿਤੀ ੧੦:੮ (299) 





466 


(ਮਹਾਨਕੋਸ਼ ਇਥੇ “ਸੰਜਮੁ ` ਦੇ ਅਰਥ “ਨਿਯਮ” ਕਰਦਾ ਹੈ) 
“ਸਚੁ ਸੰਜਮੁ ਕਰਣੀ ਹਰਿ ਕੀਰਤਿ ਹਰਿ ਸੇਤੀ ਲਿਵ ਲਾਈ। ” (ਜੀਵਨ ਜਾਂਚ, ਸੱਚ 
ਵਾਲੀ) 

- ਮਲਾ ੩, ੮, ੨੨ (1260) 
ਸੰਜਮੋ - 
“ਸਾਚੀ ਪੂੰਜੀ ਸਚੁ ਸੰਜਮੋ ਆਠ ਪਹਰ ਗੁਣ ਗਾਉ। ” 

- ਸਿਰੀ ੫, ੮੮, ੧:੩ (48) 


(1) ਮਰਯਾਦਾ ਵਿਚ, ਜੁਗਤੀ ਵਿਚ 
“ਸਤਿਗੁਰਿ ਸਚੁ ਦਿੜਾਇਆ ਸਦਾ ਸਚਿ ਸੰਜਮਿ ਰਹਣਾ। ” 
- ਸਿਰੀ ੩, ਅਸ ੨੫, ੬੨ (70) 
“ਅੰਤਰਿ ਸਾਂਤਿ ਮਨਿ ਸੁਖੁ ਹੋਇ ਸਚ ਸੰਜਮਿ ਕਾਰ ਕਮਾਇ। ? (ਨਿਯਮ ਅਨੁਸਾਰ) 
- ਵਡ ੪, ਵਾਰ ੧੪ਸ, ੩, ੧:੪ (591) 
(2) ਰਹਿਣੀ, ਜੀਵਨ ਜੁਗਤ, ਵੇਖੋ ਸੰਜਮ (8) 
“ਸਤਿਗੁਰਿ ਮਿਲਿਐ ਸਚ ਸੰਜਮਿ ਸੂਚਾ। ” (ਸਚ ਦੀ ਰਹਿਣੀ ਵਿਚ) 
- ਗਉ ੧, ੯, ੩:੧ (153) 
(3) ਸੰਜਮੀ 
“ਵਸਤੁ ਪਖਾਲਿ ਪਖਾਲੇ ਕਾਇਆ ਆਪੇ ਸੰਜਮਿ ਹੋਵੈ। ” 
- ਮਾਝ ੧, ਵਾਰ ੪ਸ, ੧, ੨੧੧ (138) 
(4) ਢੰਗ, ਤਰੀਕਾ, ਜੁਗਤ 
“ਕਾਮੁ ਕ੍ਰੋਧ ਅਹੰਕਾਰੁ ਗਾਖਰੋ ਸੰਜਮਿ ਕਉਨ ਛੁਟਿਓ ਰੀ। ? 
- ਆਸ ੫. ੫੧, ੧੧ (384) 
“ਹਉਮੈ ਕਿਥਹੁ ਊਪਜੈ ਕਿਤੁ ਸੰਜਮਿ ਇਹ ਜਾਇ। ”” 
- ਆਸਾ ੧, ਵਾਰ ੭ਸ, ੧, ੨:੩ (466) 
(5) ਨਹ ਜਾਇ ਸਹਸਾ ਕਿਤੈ ਸੰਜਮਿ ਰਹੇ ਕਰਮ ਕਮਾਇ। ” 
- ਰਾਮ ੩, ਅਨੰ ੧੮੨ (919) 
“ਕਾਸਟ ਮਹਿ ਜਿਉ ਹੈ ਬੈਸੰਤਰੁ ਮਥਿ ਸੰਜਮਿ ਕਾਢਿ ਕਢੀਜੈ। ? 
- ਕਲਿ ੪, ਅਸ ੧, ੧:੧ (1323) 
ਹੋਰ ਰੂਪ: 


€) 


“ਸਚੁ ਸੰਜਮੁ ਕਰਣੀ ਕਾਰਾਂ ਨਾਵਣੁ ਨਾਉ ਜਪੇਹੀ। ? (ਜੁਗਤੇ-ਚੌੱਕਾ ਸੁੱਚਾ ਰੱਖਣ 
ਦੀ) 


- ਸਿਰੀ ੪, ਵਾਰ ੨੦ ਸ, ੧, ੧:੩ (91) 
“ਇਸੁ ਮਨ ਕਉ ਹੋਰੁ ਸੰਜਮੁ ਕੋ ਨਾਹੀ ਵਿਣੁ ਸਤਿਗੁਰ ਕੀ ਸਰਣਾਇ। ”” (ਢੰਗ 
ਤਰੀਕਾ) 
- ਵੰਡ ੩, ੧, ੩੧ (558) 
ਸੰਜਮੋ - 
“ਉਆ ਡੇਰਾ ਕਾ ਸੰਜਮੋ ਗੁਰ ਕੈ ਸਬਦਿ ਪਛਾਨੁ । ” 
- ਗਉਂ ੫, ਬਾਅ ੨੯੨ (256) 





467 


(1) ਸੰਜਮ ਵਾਲਾ, ਇੰਦ੍ਰੀਆ ਨੂੰ ਰੋਕਣ ਦੀ ਸਾਧਣਾ ਕਰਨ ਵਾਲਾ 
“ਗੁਰਮੁਖਿ ਜਪ ਤਪ ਸੰਜਮੀ ਹਰਿ ਕੈ ਨਾਮਿ ਪਿਆਰੁ। ? 
- ਸਿਰੀ ੩, ੪੦, ੪:੧ (29) 
(2) ਰਹਿਣੀ ਵਾਲਾ/ਵਾਲੀ 
“ਸਾਚੁ ਸੀਲ ਸਚੁ ਸੰਜਮੀ ਸਾ ਪੂਰੀ ਪਰਵਾਰਿ। ” 
- ਮਾਰੂ ੩, ਵਾਰ ਪਸ, ੧, ੨:੧ (1088) 


- ਗਉਂ ੫, ੭੨, ੧":੨ (176) 


“ਦੂਜੈ ਭਾਇ ਦੁਖੁ ਲਾਇਦਾ ਬਹੁਤੀ ਦੇਇ ਸਜਾਇ। ” 
- ਸਿਰੀ ੩, ੫੧, ੪:੨ (33) 
ਹੋਰ ਰੂਪ: 
ਸਜਾਈ - 
“ਨਿੰਦਕਾ ਪਾਸਹੁ ਹਰਿ ਲੇਖਾ ਮੰਗਸੀ ਬਹੁ ਦੇਇ ਸਜਾਈ। ”! (ਬਹੁ ਵਚਨ) 
- ਗਉ ੪, ਵਾਰ ੩੦ਸ, ੪, ੨:੫ (316) 
ਸਜਾਈ - 
ਵਾ ਸਜਾਈ ਗਣਤ ਨ ਆਵੈ ਗਰਭੈ ਗਰਭਿ ਭੂਮਾਹਿ। ? 
- ਸਾਰ ੫, ੧੧੧, ੧੨ (1225) 
ਸਜਾਏ - ਨਾਵਹੁ ਭੂਲੇ ਦੇਇ ਸਜਾਏ । ” 
- ਮਾਝ ੩, ਅਸ ੨੯, ੫੨ (127) 
(1) ਸਜੀ ਹੋਈ, ਸੁਸਜਿਤ, ਸੋਹਣੀ 
“ਓੜੁ ਨ ਕਥਨੈ ਸਿਫਤਿ ਸਜਾਈ। ”” 
- ਮਾਰੂ ੧, ਸੋਲਾ ੧੨, ੧੫੧੧ (1033) 
(2) ਸਜਾਵਾਂ - ਵੇਖੋ “ਸਜਾਇ? 
ਸੰਜਾਰੀਐ --- 'ਖਿਲਾਰੀ ਹੈ 
“ਇਕਤੁ ਸੂਤਿ ਪਰੋਇ ਜੋਤਿ ਸੰਜਾਰੀਐ। ” 
- ਗੂਜ ੫, ਵਾਰ ੧:੫ (518) 
ਇਕਠਾ ਕਰਕੇ, ਵੇਖੋ “ਸੰਚਿ” (2) 
“ਨਾਨਕ ਨਾਮੁ ਨਿਧਾਨੁ ਮਨ ਮਹਿ ਸੰਜਿ ਧਰਿ। ” 
- ਮਾਰੂ ੩, ਵਾਰ ੨੦:੫ (1093) 


ਹੋਰ ਰੂਪ: 
ਸੰਜਿਆ - 
“ਹਰਿ ਧਨੁ ਜਿਨੀ ਸੰਜਿਆ ਸੇਈ ਗੰਭੀਰ ਅਪਾਰ ਜੀਉ। ”? 
- ਮਾਝ ੫, ੩੮, ੩:੩ (132) 


ਸੰਜਿਆਹੀ - 





468 


“ਨਾਨਕੁ ਆਥੈ ਰਾਹਿ ਪੈ ਚਲਣਾ ਮਾਲੁ ਧਨੁ ਕਿਤ ਕੂ ਸੰਜਿਆਹੀ” (ਇਕਠੀ ਕੀਤੀ 
ਉ) 

- ਸਿਰੀ ੧, ੨੭, ੪੧੨ (24) 
ਸੰਜੀਅਹਿ - 
“ਲਖ ਖਟੀਅਹਿ ਲਖ ਸੰਜੀਅਹਿ ਖਾਜਹਿ ਲਖ ਆਵਹਿ ਲਖ ਜਾਹਿ। ? 

- ਆਸਾ ੧, ੩੧, ੨੦੧ (358) 
ਸੰਜੀਐ - 
“ਚਲਦਿਆ ਨਾਲਿ ਨ ਚਲੈ ਸੋ ਕਿਉ ਸੰਜੀਐ। ”” 

- ਜੈਤ ੫, ਵਾਰ ੧੦:੧ (708) 


ਸੰਜੈ - 
“ਮੂਰਖ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ । (ਧਨ ਇਕੱਠਾ ਕਰਨ 
ਨਾਲ ਪਿਆਰ ਹੈ) 


- ਆਸਾ ੧, ਵਾਰ ੧੧ਸ, ੧, ੨:੭ (469) 


“ਸਜੁ ਕਾਇਆ ਪਟੁ ਹਢਾਏ। ” 
- ਮਾਰੂ ੧, ੨, ੩:੧ (989) 
(ਸੰ.) ਜੁੜਿਆ ਹੋਇਆ, ਸਬੰਧਿਤ ਸਹਿਤ 
“ਖਟੁ ਕਰਮ ਕੁਲ ਸੰਜੁਗਤੁ ਹੈ ਹਰਿ ਭਗਤਿ ਹਿਰਦੈ ਨਾਹਿ। ” (ਕੁਲ ਵਾਲਾ) 
- ਕੇਦਾ ਰਵਿ, ੧, ੧:੧ (1124) 
(ਸੰ.) ਜੋੜ ਦਿੱਤਾ ਹੈ 
“ਮੋਹੁ ਮਾਇਆ ਵੇ ਸਭ ਕਾਲਖਾ ਇਨਿ ਮਨਮੁਖਿ ਮੂੜਿ ਸਜੁਤੀਆ। ” 
- ਸੂਹੀ ੪, ਛੰਤ ੬, ੧:੩ (776) 
(ਸੰ.) - ਜੁੜਿਆ ਹੋਇਆ, ਸਹਿਤ, ਨਾਲ 
“ਸਿਰਿ ਆਤਪਤੁ ਸਚ ਤਖਤੁ ਜੋਗ ਭੋਗ ਸੰਜੁਤੁ ਬਲਿ। ? 
- ਸਵ ੪, ਸਲ ੧:੫ (1406) 


ਜ਼ਰਹ ਬਖਤਰ, ਲੜਾਈ ਸਮੇ ਸਰੀਰ ਦੀ ਰੱਖਿਆ ਲਈ ਪਾਇਆ ਜਾਣ ਵਾਲਾ ਲੋਹੇ 
ਦਾ ਬਸ਼ਤਰ। 
“ਸਤਿਗੁਰੂ ਕਾ ਖੜਗੁ ਸੰਜੋਉ ਹਰਿ ਭਗਤਿ ਹੈ ਜਿਤੁ ਕਾਲੁ ਕੰਟਕੁ ਮਾਰਿ 
ਵਿਡਾਰਿਆ। ” 
- ਗਉ ੪, ਵਾਰ ੨੧ਸ, ੪, ੨੩ (312) 
ਸੰਜੋਇਓ ---- ਜੋੜ ਰਿਹਾ ਹੈ 
“ਮਹਰਾਜ ਰੋ ਗਾਥੁ ਵਾਹੂ ਸਿਉ ਲੁਭੜਿਓ ਨਿਹਭਾਗੜੋ ਭਾਹਿ ਸੰਜੋਇਓ ਰੇ। ” (ਮਨ 


- ਟੋਡੀ ੫, ੧੯, ੧੨ (715) 





469 


ਸੰਜੋਇਆ - 
“ਮਾਤ ਪਿਤਾ ਭਾਈ ਸੁਤ ਬਨਿਤਾ ਤਿਨ ਭੀਤਰਿ ਪ੍ਰਭੂ ਸੰਜੋਇਆ। ” (ਜੋੜ ਸਬੰਧ) 
- ਸਿਰੀ ੫, ੪੦, ੪, ੧:੪ (77) 
ਸੰਜੋਈ - 
“ਇਸੁ ਮਟੁਕੀ ਮਹਿ ਸਬਦੁ ਸੰਜੋਈ। ” 
- ਆਸਾ ਕਬ, ੧੦, ੨੨ (478) 


(ਸੰ.) (1) ਕਰਮਫਲ, ਭਾਗ 
“ਕੀਤਾ ਕਿਛੁ ਨ ਹੋਵਈ ਲਿਖਿਆ ਧੁਰਿ ਸੰਜੋਗ। ”” 

- ਮਾਝ ੫. ਬਾਰਾ ੯:੬ (135) 
“ਤਿਸੁ ਭੇਟੇ ਜਿਸੁ ਧੁਰਿ ਸੰਜੋਗ। ”” 

- ਆਸਾ ੫, ੬੫, ੨੨ (387) 
“ਹਰਿ ਸਿਮਰਨੁ ਪਾਈਐ ਸੰਜੋਗੁ। ”” 

- ਰਾਮ ਕਬ, ੯, ੭:੩ (971) 
ਹੋਰ ਰੂਪ: 
ਸੰਜੋਗਾ - 
“ਗੁਰ ਬੋਹਿਥੁ ਪਾਇਆ ਕਿਰਪਾ ਤੇ ਨਾਨਕ ਧੁਰਿ ਸੰਜੋਗਾ ਜੀਉ। ? (ਧੁਰ ਤੋ ਲਿਖੇ 
ਚੰਗੇ ਭਾਗਾਂ ਕਰਕੇ) 

- ਮਾਝ ੫, ੪੮, ੪:੩ (108) 
“ਸਿਮਰਹਿ ਸਉਣ ਸਾਸਤੁ ਸੰਜੋਗਾ ਅਲਖੁ ਨ ਲਖੀਐ ਇਕੁ ਖਿਨਾ। ” 


- ਮਾਰੂ ੫, ਸੋਲਾ ੮, ੭:੩ (1079) 


ਸੰਜੋਗਿ - 
“ਕਿਰਤਿ ਸੰਜੋਗਿ ਸਤੀ ਉਠਿ ਹੋਈ। ” (ਕੀਤੇ ਕੰਮਾਂ ਤੇ ਭਾਗਾਂ ਸਦਕਾ) 
- ਗਉ ੫, ੯੯, ੧":੨ (185) 
“-ਚਿਰੁ ਜੀਵਨੁ ਉਪਜਿਆ ਸੰਜੋਗਿ। ? (ਵਡੇ ਭਾਗਾਂ ਕਰਕੇ) 
- ਆਸਾ ੫, ੧੦੧, ੧੨ (396) 
“ਬਿਨਵੰਤ ਨਾਨਕ ਸੰਜੋਗਿ ਭੂਲਾ ਹਰਿ ਜਾਪੁ ਰਸਨ ਨ ਜਾਪਿਆ। ” (ਭਾਗਾਂ/ ਕਰਮਾਂ 


- ਬਿਹਾ ੫, ਛੰਤ ੭, ੩:੬ (546) 


“ਸੰਜੋਗੀ ਆਇਆ ਕਿਰਤੁ ਕਮਾਇਆ ਕਰਣੀ ਕਾਰ ਕਰਾਈ। ” 
- ਸਿਰੀ ੧, ਪਹ ੨, ੧:੪ (75) 
“ਹੁਕਮਿ ਸੰਜੋਗੀ ਆਇਆ ਚਲੁ ਸਦਾ ਰਜਾਈ। ” (ਕਰਮਾਂ ਕਰਕੇ) 
- ਆਸਾ ੧, ਅਸ ੨੦, ੮੧ (421) 
ਸੰਜੋਗੁ - 
“ਮਨਮੁਖੁ ਜਾਣੈ ਆਪਣੇ ਧੀਆ ਪੂਤ ਸੰਜੋਗੁ। ” (ਕਰਮਾਂ ਕਰਕੇ) 
- ਸਿਰੀ ੧, ਅਸ ੧੫, ੩:੧ (63) 
(2) ਗੁਹਿ ਰਾਸ਼ੀ ਯੋਗ ਆਦਿ ਦਾ ਮੇਲ, ਮੌਕਾ ਬਣਿਆ, ਢੋ ਢੁਕਣਾ 
“ਭਲੇ ਦਿਨਸ ਭਲੇ ਸੰਜੋਗ। ” 
- ਗਉਂ ੫, ੧੨੯, ੧:੧ (191) 





470 


“ਆਇ ਬਸਹੁ ਘਰ ਦੇਸ ਮਹਿ ਇਹ ਭਲੇ ਸੰਜੋਗੁ। ” (ਭਲਾ ਮੌਕਾ) 
- ਬਿਲਾ ੫, ੨੮, ੨:੧ (807) 
“ਨਾਮੁ ਹਮਾਰੈ ਸਉਣ ਸੰਜੋਗੁ। ? 
ਤੇ - ਭੈਰ ੫, ੩੫, ੩:੧ (1145) 
ਹੋਰ ਰੂਪ: 
ਸੰਜੋਗੜਾ - 
“ਧਨੁ ਸੁ ਦਿਨਸੁ ਸੰਜੋਗੜਾ ਜਿਤੁ ਡਿਠਾ ਗੁਰ ਦਰਸਾਰੁ । ? 
- ਰਾਮ ੫, ਵਾਰ ੪ਸ, ੫, ੨:੨ (958) 
ਸੰਜੋਗਾ - 
“ਧੰਨੁ ਮੁਰਤ ਚਲੇ ਪਲ ਘੜੀਆ ਧੰਨਿ ਸੁ ਓਇ ਸੰਜੋਗਾ ਜੀਉ। ” (ਮੇਲ ਦਾ ਸਮਾਂ) 
੍‌੍ - ਮਾਝ ੫, ੧੭, ੧:੩ (99) 


- ਗਉ ੫, ੧੧੨, ੧":੨ (188) 
“ਨਦਰਿ ਕਰੇ ਸੰਜੋਗਿ ਮਿਲਾਏ। ” (ਢੋ ਢੁਕਾ ਕੇ, ਮੌਕਾ ਬਣਾਕੇ) 


- ਆਸਾ ੧, ਅਸ ੨, ੫:੪ (412) 


ਸੰਜੋਗੀ - 
“ਕਰਣ ਕਰਾਵਨਹਾਰ ਸੁਆਮੀ ਆਪਨ ਹਾਥਿ ਸੰਜੋਗੀ। ” (ਸਾਰੇ ਸੰਜੋਗ ਢੋ ਢੁਕਾਉਣੇ 
ਉਸ ਨੇ ਆਪਣੇ ਹੱਥ ਰੱਖੇ ਹੋਏ ਹਨ) 


- ਸੋਰ ੫, ੬, ੧:੨ (610) 
ਸੰਜੋਗੁ - 
“ਗੁਰਮੁਖਿ ਜਿਸੁ ਹਰਿ ਮਨਿ ਵਸੈ ਤਿਸੁ ਮੇਲੇ ਗੁਰੁ ਸੰਜੋਗੁ। ” (ਢੋ ਢੁਕਾ ਕੇ) 
- ਸਿਰੀ ੧, ੨੦, ੨੩ (21) 
(3) ਮੇਲ ਮਿਲਾਪ 
“ਨਾਨਕ ਤਿਹ ਉਸਤਤਿ ਕਰਉ ਵਾਹੂ ਕੀਓ ਸੰਜੋਗ। ” 
- ਗਉ ੫. ਬਾਅ ੨੬:੮ (255) 
“ਨਦੀ ਨਾਵ ਸੰਜੋਗ ਜਿਉ ਬਹੁਰਿ ਨ ਮਿਲੰਹੈ ਆਇ। ” 
- ਸਲੋ ਕਬ, ੮੦੨੨ (1368) 
“ਮਨ ਕੀਆ ਇਛਾ ਪੁਰੀਆ ਪਾਇਆ ਧੁਰਿ ਸੰਜੋਗ। ”? 
੍‌੍ - ਰਾਮ ੫, ਵਾਰ ਪਸ, ੫, ੧:੧੦ (959) 
“ਵਿਜੋਗੀ ਮਿਲਿ ਵਿਛੁੜੇ ਨਾਨਕ ਭੀ ਸੰਜੋਗ। ? (ਹੇ ਨਾਨਕ, ਮਿਲਾਪ ਫਿਰ ਵੀ ਹੋ 
ਸਕਦਾ ਹੈ) 
- ਮਾਰੂ ੧, ੧, ੪:੨ (989) 
ਹੋਰ ਰੂਪ: 
ਸੰਜੋਗਾ - 
“ਪੰਚ ਤਤ ਮਿਲਿ ਭਇਓ ਸੰਜੋਗਾ ਇਨ ਮਹਿ ਕਵਨੁ ਦੁਰਾਤੇ । ” 
- ਮਾਰੂ ੫, ੪, ੨:੨ (999) 





471 


“ਮਾਤ ਪਿਤਾ ਸੰਜੋਗਿ ਉਪਾਏ ਰਕਤੁ ਬਿੰਦੁ ਮਿਲਿ ਪਿੰਡੁ ਕਰੇ । ” 
- ਮਾਰੂ ੧, ਅਸ ੮, ੧:੧ (1013) 


“ਵਿਜੋਗਿ ਮਿਲਿ ਵਿਛੁੜਿਆ ਸੰਜੋਗੀ ਮੇਲੁ। (ਮਿਲਾਪ ਦੇ ਨਿਯਮ ਅਨੁਸਾਰ) 
- ਆਸਾ ੧, ਸੋਰ ੫, ੨, ੨:੪ (11) 
“ਨਾਮ ਸੰਜੋਗੀ ਗੋਇਲਿ ਥਾਟੁ। ? (ਨਾਮ ਦੇ (ਮਿਲਾਪੀ) 
- ਗਉਂ ੧, ੬, ੪:੧ (153) 
“ਹੁਕਮਿ ਸੰਜੋਗੀ ਨਿਜ ਘਰਿ ਜਾਉ। ” (ਹੁਕਮ ਨਾਲ ਜੁੜ/ਮਿਲ ਕੇ) 
- ਗਉ ੧, ਅਸ ੧, ੬:੪ (221) 
“ਸੰਤ ਸੰਜੋਗੀ ਨਾਨਕਾ ਗ੍ਰਿਹਿ ਪੁਗਟੇ ਪ੍ਰਭ ਮੀਤ। ” (ਮਿਲਾਪ ਨਾਲ) 
- ਸੂਹੀ ਰਾਮ ੫, ਰੁਤੀ ੭, ੧ਸ:੨ (929) 


- ਜਪੁ ੧, ੨੯:੦੩ (6) 


“ਅਨਦਿਨੁ ਸੁਖਿ ਮਾਣੇ ਨਿਤ ਰਲੀਆ ਨਾਨਕ ਧੁਰਿ ਸੰਜੋਗੋ। ”” 
- ਸੂਹੀ ੪, ਛੰਤ ੧, ੧:੬ (773) 
(4) ਉਪਾਇ, ਯਤਨ (ਮਹਾਨਕੋਸ਼) 
“ਕਵਨ ਸੰਜੋਗ ਮਿਲਉ ਪੁਭ ਅਪਨੇ । ” 
- ਬਿਲਾ ੫, ੧੯, ੧:੧ (806) 
(“ਸ਼ਬਦਾਰਥ ਇਥੇ ਵੀ “ਸੰਜੋਗ” ਦੇ ਅਰਥ “ਸ਼ੁਭ ਮੌਕਾ” ਕਰਦਾ ਹੈ) 
(5) ਜੁੜੀ ਹੋਣਾ 
“ਚਰਨ ਕਮਲ ਮਨੁ ਬੇਧਿਓ ਬੂਝਨੁ ਸੁਰਤਿ ਸੰਜੋਗ। ” 
- ਚਉਂ ੫, ੨੨ (1364) 


ਹੋਰ ਰੂਪ: 
ਸੰਜੋਗੀ - 
“ਮਾਤ ਪਿਤਾ ਮਾਇਆ ਦੇਹ ਸਿ ਰੋਗੀ ਰੋਗੀ ਕੁਟੰਬ ਸੰਜੋਗੀ। ” (ਕੁਟੰਬ ਨਾਲ ਜੁੜੇ 


- ਭੈਰ ੧, ਅਸ ੧, ੩:੨ (1153) 


ਸੁਰਤੀ ਸੁਰਤਿ ਸੰਜੋਗੁ। ” (ਜੋੜੀਏ) 

- ਸਿਰੀ ੧, ੨੦, ੨੧੧ (21) 
(1) ਭਾਗ, ਵੇਖੋ “ਸੰਜੋਗ” (1) 
(2) ਗ੍ਹਿਰਾਸ਼ੀ ਯੋਗ ਆਦਿ ਦਾ ਮੇਲ, ਮੌਕਾ ਬਣਨ/ਢੋ ਢੁਕਣ ਉਤੇ, ਵੇਖੋ “ਸੰਜੋਗ” 
(2) 
(3) ਪੂਰੇ ਹੋਣ ਤੇ (ਭਾਵ) 
“ਹੁਕਮੇ ਜੁਗ ਮਹਿ ਆਇਆ ਚਲਣੁ ਹੁਕਮਿ ਸੰਜੋਗਿ ਜੀਉ। ? 





472 


- ਸੂਹੀ ੫, ਅਸ ੩:੩:੧ (760) 
(4) ਮਿਲਾਪ, ਮੇਲ, ਵੇਖੋ “ਸੰਜੋਗ” (3) 


€) ੫ ੭ 


(1) ਕਰਮ ਫਲ, ਭਾਗ ਵੇਖੋ “ਸੰਜੋਗ” (1) 
(2) ਢੋ ਢੁਕਵਾ, ਗੁ ਹਿਰਾਸ਼ੀ ਯੋਗ ਆਦਿ ਦਾ ਮੇਲ, ਵੇਖੋ “ਸੰਜੋਗ” (2) 
(3) ਮੇਲ, ਮਿਲਾਪ, ਵੇਖੋ “ਸੰਜੋਗ” (3) 
(4) ਸਬੰਧ ਕਰਕੇ 
“ਉਦਰ ਸੰਜੋਗੀ ਧਰਤੀ ਮਾਤਾ। ” (ਪੇਟ ਦੇ ਸਬੰਧ ਕਰਕੇ ਧਰਤੀ ਮਾਤਾ ਹੈ) 
- ਮਾਰੂ ੧, ਸੋਲ ੧, ੧੦:੨ (1021) 


(5) ਸੰਜੋਗ ਕਰਨ ਵਾਲਾ, ਢੋ ਢੁਕਾਣ ਵਾਲਾ 
“ਆਆਪੇ ਰਸੀਆ ਪਰਮ ਸੰਜੋਗੀ। ”” 
- ਮਾਰੂ ੧, ਸੋਲ ੧, ੧੨:੨ (1021) 
“ਆਪੇ ਸਿਵ ਸਕਤੀ ਸੰਜੋਗੀ। ”” 
ਭੈਰ ੫, ੫੦, ੨:੩ (1150) 
ਹੋਰ ਰੂਪ: 
ਸਜੋਗੀ - 
“ਨਾਨਕ ਆਪੇ ਜੋਗ ਸਜੋਗੀ ਨਦਰਿ ਕਰੇ ਲਿਵ ਲਾਈਐ। ” 
- ਸੂਹੀ ੧, ਛੰਤ ੩, ੩:੬ (765) 
(6) ਜੁੜਕੇ 
“ਹੁਕਮਿ ਸੰਜੋਗੀ ਨਿਜ ਘਰਿ ਜਾਉ। ” (ਹੁਕਮ ਵਿਚ ਸੰਜੋਗੀ ਹੋ/ਜੁੜ ਕੇ) 
- ਗਉ ੧, ਅਸ ੧, ੬:੪ (221) 
(7) ਧਾਰਨੀ (ਭਾਵ) 
“ਪੰਚ ਤਤੁ ਸੁੰਨਹੁ ਪਰਗਾਸਾ। 
ਦੇਹ ਸੰਜੋਗੀ ਕਰਮ ਅਭਿਆਸਾ। ” 
(ਇਨਾਂ ਤੱਤਾਂ ਤੋਂ ਦੇਹ ਦਾ ਧਾਰਨੀ ਬਣ ਕਰਮ ਅਭਿਆਸ ਕਰਦਾ ਹੈ) 
- ਮਾਰੂ ੧, ਸੋਲਾ ੧੭, ੧੪:੧;੨ (1038) 
(1) ਸਬੰਧ, ਰਿਸ਼ਤਾ 
“ਅਅਖਰਾ ਸਿਰਿ ਸੰਜੋਗੁ ਵਖਾਣਿ। ” 
- ਜਪੁ ੧, ੧੯੭ (4) 
(2) ਮਿਲਾਪ, ਵੇਖੋ “ਸੰਜੋਗ” (3) 
(3) ਜੋੜੀਏ, ਵੇਖੋ “ਸੰਜੋਗ” (5) 
(4) ਕਰਮਫਲ, ਭਾਗ, ਵੇਖੋ “ਸੰਜੋਗ” (1) 
(5) ਗੁਹਿ ਰਾਸ਼ੀ ਯੋਗ ਆਦਿ ਦਾ ਮੇਲ, ਮੌਕਾ, ਵੇਖੋ “ਸੰਜੋਗੁ” (2) 
(6) ਹਲ ਜੋੜਨਾ (ਮਹਾਨਕੋਸ਼) 
“ਹਲੂ ਹਲੇਮੀ ਹਾਲੀ ਚਿਤੁ ਚੇਤਾ ਵਤ੍ਹ ਵਖਤ ਸੰਜੋਗੁ । ? 
- ਰਾਮ ੩, ਵਾਰ ੧੭ਸ, ੧, ੨੨ (955) 
(ਸ਼ਬਦਾਰਥ ਇਥੇ ਵਿਚ “ਸੰਜੋਗੁ” ਦਾ ਅਰਥ “ਮੇਲ” ਅਥਵਾ “ਪ੍ਰਭੂ ਮਿਲਾਪ” ਕਰਦਾ 
ਹੈ) 





473 


“ਮਨੁ ਤਨੁ ਨਿਰਮਲ ਕਰਤ ਕਿਆਰੋ ਹਰਿ ਸਿਚੈ ਸੁਧਾ ਸੰਜੋਰਿ। ” (ਚੰਗੀ ਤਰ੍ਹਾਂ ਜੋੜ 
ਕੇ) 
- ਜੈਤ ੫, ੯, ੧੧ (701) 


- ਗਉ ੧, ੧, ੨:੪ (151) 


- ਸੋਰ ੪, ਵਾਰ ੯:੪ (646) 
“ਮਹਾ ਕਸਾਬਿ ਛੁਰੀ ਸਟਿ ਪਾਈ। ”” 
- ਰਾਮ ੫, ੫੦, ੨੨ (898) 
ਹੋਰ ਰੂਪ: 
ਸਟਿਆ - 
“ਕੁਹਥੀ ਜਾਈ ਸਟਿਆ ਕਿਸੁ ਏਹੁ ਲਗਾ ਦੋਖੁ । ” 
- ਆਸਾ ੧, ਵਾਰ ੧੯ਸ, ੧, ੧:੪ (473) 
ਸਟੀਅਹਿ - 
“ਖਰੇ ਖਜਾਨੈ ਪਾਈਅਹਿ ਖੋਟੇ ਸਟੀਅਹਿ ਬਾਹਰ ਵਾਰਿ। ” 
- ਮਾਝ ੧, ਵਾਰ ੧੨:੩ (143) 
ਸਟੀਅਨਿ - 
“ਕੁੜਿਆਰ ਪਿਛਾਹਾ ਸਟੀਅਨਿ ਕੁੜੁ ਹਿਰਦੈ ਕਪਟੁ ਮਹਾ ਦੁਖੁ ਪਾਵੈ । ” 
੍‌੍ ੍‌੍ - ਗਉ ੪, ਵਾਰ ੬:੪ (302) 
ਸਟੀਐ - 
“-ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ। ”” 
- ਆਸਾ ੧, ਵਾਰ ੨੦ਸ, ੧, ੧:੩ (473) 


“ਮੈ ਤਉ ਮੋਲਿ ਮਹਗੀ ਲਈ ਜੀਅ ਸਟੈ । ” 

- ਧਨਾ ਰਵਿ, ੨, ੧":੨ (694) 
(ਸੰ.) ਬੁੱਧੂ, ਮੂਰਖ, ਮੂੜ 
“ਸਠ ਕਠੇਰੁ ਕੁਲਹੀਨੁ ਬਿਆਪਤ ਮੋਹ ਕੀਚੁ। ? 

- ਆਸਾਂ ੫, ਛੰਤ ੮, ੨੨ (458) 
ਸੱਠ, 60 (ਪ੍ਰੰਪਰਾ ਅਨੁਸਾਰ ਮੰਨਿਆ ਜਾਂਦਾ ਹੈ ਕਿ 20 ਵਰ੍ਹੇ ਬ੍ਰਹਮਾ, ਵੀਹ ਵਰ੍ਹੇ ਵਿਸ਼ਨੂੰ 
ਤੋਂ ਵੀਹ ਵਰ੍ਹੇ ਸ਼ਿਵਜੀ ਰਾਜ ਕਰਦੇ ਹਨ) 

“ਤੇਰੇ ਸਠਿ ਸੰਬਤ ਸਭਿ ਤੀਰਥਾ । ? 
- ਬਸੰ ੧, ੨, ੩੧ (1168) 


ਹੋਰ ਰੂਪ: 





474 


ਸਠੀ - 
“ਚਾਲੀਸੀ ਪੁਰੁ ਹੋਇ ਪਚਾਸੀ ਪਗੁ ਖਿਸੈ ਸਠੀ ਕੇ ਬੋਢੇਪਾ ਆਵੈ । ” 
- ਮਾਝ ੧, ਵਾਰ ੧ਸ, ੧, ੩:੨ (138) 
(ਸੰ.) ਮੂਰਖ ਦੇ ਹਿਰਦੇ ਵਾਲਾ, ਮੂਰਖ 
“ਜਿਉ ਮਧੁ ਮਾਖੀ ਤਿਉ ਸਠੋਰਿ ਰਸੁ ਜੋਰਿ ਜੋਰਿ ਧਨੁ ਕੀਆ। ”? 

- ਸੋਰ ਕਬ, ੨, ੨੧ (654) 
ਦੈਤਾਂ ਦਾ ਪ੍ਰੋਹਤ, ਸ਼ੁਕਰ ਦਾ ਪੁੱਤਰ ਜਿਸ ਨੂੰ ਪ੍ਰਹਿਲਾਦ ਦੇ ਮਿੱਤਰਾਂ ਨੇ ਉਸ ਨੂੰ ਪੜਾਨ 
ਲਈ ਨਿਯੁਕਤ ਕੀਤਾ ਹੋਇਆ ਸੀ। 

“ਸੰਡਾ ਮਰਕਾ ਸਭਿ ਜਾਇ ਪੁਕਾਰੇ । ? 
- ਭੈਰ ੩, ੨੦, ੩੧੧ (1133) 


- ਭੈਰ ੩, ਅਸ ੧, ੫:੧ (1154) 


ਸਦ ਆਵਾਜ਼ 
“ਫਰੀਦਾ ਗੋਰ ਨਿਮਾਣੀ ਸਡੁ ਕਰੇ ਨਿਘਰਿਆ ਘਰਿ ਆਉ। ” 
- ਸਲੋ ਫਰ, ੯੩:੧ (1382) 


“ਪਾਸਿ ਦਮਾਮੇ ਛਤੁ ਸਿਰਿ ਭੇਰੀ ਸਡੋ ਰਡ। ”” 


- ਸਲੋ ਫਰ, ੪੫:੧ (1380) 


(ਸੰ. ਸੰਡੀਐ) - ਮਿਲਾਈਏ, ਚੁਕਾਈਏ 
“ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ। ”” 
- ਆਸਾ ੧, ਵਾਰ ੧੯੨ (473) 


- ਆਸਾ ਰਵਿ, ੨, ੩:੨ (486) 


ਸਣੁ - (ਸੰ.) 
“ਜਿਸ ਨੋ ਤੂੰ ਪਤੀਆਇਦਾ ਸੋ ਸਣੁ ਤੁਝੈ ਅਨਿਤ। ” ਸਮੇਤ, ਨਾਲ, ਸਣੇ 
- ਸਿਰੀ ੫, ੭੧, ੩੨ (42) 

ਸਣੇ - 
“ਲਸਕਰ ਸਣੇ ਦਮਾਮਿਆ ਛੁਟੇ ਬੰਕ ਦੁਆਰ। ”? 

- ਸਾਰ ੪, ਵਾਰ ੧੭ਸ, ੧, ੧:੪ (1244) 
ਸਫੈ - 
“ਤੜ ਸੁਣਿਆ ਸਭਤੁ ਜਗਤ ਵਿਚਿ ਭਾਈ ਵੇਮੁਖ ਸਣੈ ਨਫਰੈ ਪਉਲੀ ਪਉਦੀ ਫਾਵਾ 
ਹੋਇ ਕੈ ਉਠਿ ਘਰਿ ਆਇਆ।?” 





475 


- ਗਉ ੪, ਵਾਰ ੧੨ਸ, ੪, ੧:੪ (306) 


(ਸੰ.) ਜਿਸ ਨੇ ਮਨ ਇੰਦੀਆਂ ਨੂੰ ਵਸ/ਸ਼ਾਂਤ/ਸੰਤੁਸ਼ਟ ਕੀਤਾ ਹੋਇਆ ਹੈ 
“ਭਾਈ ਰੇ ਸੰਤ ਜਨਾ ਕੀ ਰੇਣੁ। ? 
ਸੰਤ ਸਭਾ ਗੁਰੁ ਪਾਈਐ ਮੁਕਤਿ ਪਦਾਰਥੁ ਧੇਣੁ । ? 


- ਸਿਰੀ ੧, ੧੨, ੧":੧;੨ (18) 
ਹੋਰ ਰੂਪ: 
ਸੰਤਹ - 
“ਸੰਤਹ ਸੰਗਿ ਬੈਸਿ ਗੁਨ ਗਾਇ। ”? (ਸੰਤਾਂ - ਬਹੁ ਵਚਨ) 
- ਗਉ ੫, ੧੪੧, ੨੧ (194) 
ਸੰਤਹੁ - 
“ਹਰਿ ਧਿਆਵਹੁ ਸੰਤਹੁ ਜੀ ਸਭਿ ਦੂਖ ਵਿਸਾਰਣਹਾਰਾ। ? (ਬਹੁਵਚਨ) 
੍‌੍ - ਆਸਾ ੪, ਸੋਪੁ ੧, ੧:੪ (10) 
ਸੰਤਹੋ - 
“ਮੈ ਦਸਿਹੁ ਮਾਰਗੁ ਸੰਤਹੋ ਕਿਉ ਪ੍ਰਭੁ ਮਿਲਾਈਆ। ” 
੍‌੍ - ਮਾਰੂ ੫, ਵਾਰ ੧੨:੪ (1098) 


“ਸੰਤਾ ਸੰਗਤਿ ਮਿਲਿ ਰਹੈ ਜਪਿ ਰਾਮ ਨਾਮੁ ਸੁਖੁ ਪਾਇ। ” (ਸੰਤਾਂ ਦੀ) 

- ਸਿਰੀ ੫, ੪੬, ੧੨ (31) 
“ਸੰਤਾ ਸੇਤੀ ਰੰਗੁ ਨ ਲਾਏ । ” (ਸੰਤਾਂ) 

- ਮਾਝ ੫, ੩੭, ੩:੧ (105) 
“ਮਨੁ ਦੇਵਾ ਸੰਤਾ ਮੇਰਾ ਪ੍ਰਭੁ ਮੇਲੇ ਜੀਉ। ” (ਸੰਤਾਂ ਨੂੰ) 

- ਮਾਝ ੪, ੬੬, ੨੩ (173) 


- ਸਿਰੀ ੫, ਅਸ ੬, ੪:੧ (56) 


“ਮੈ ਤਕੀ ਓਟ ਸੰਤਾਹ ਲੇਹੁ ਉਬਾਰੀਐ। ” (ਸੰਤਾਂ ਦੀ) 
- ਗਉ ੫, ਅਸ ੧੨, ੨:੨ (241) 
ਸੰਤਿ - 
“ਮਾਰਗੁ ਪ੍ਰਭ ਕੋ ਸੰਤਿ ਬਤਾਇਓ ਦ੍ਰਿੜੀ ਨਾਨਕ ਦਾਸ ਭਗਤਿ ਹਰਿ ਜਸੂਆ। ” 
- ਗਉ ੫, ੧੨੭, ੪੨ (206) 
ਸੰਤੁ - 
“ਕੋਈ ਸਜਣੁ ਸੰਤੁ ਮਿਲੈ ਵਡਭਾਗੀ ਮੈ ਹਰਿ ਪਰ੍ਭੁ ਪਿਆਰਾ ਦਸੈ ਜੀਉ।” 
ਮਾਝ ੪, ੨, ੧:੩ (94) 
“ਭਾਗ ਹੋਆ ਗੁਰਿ ਸੰਤੁ ਮਿਲਾਇਆ। ?” 
- ਮਾਝ ੫. ੯, ੪੧ (97) 
ਸੰਤੋ - 
“ਕੋਈ ਆਵੈ ਸੰਤੋ ਹਰਿ ਕਾ ਜਨੁ ਸੰਤੋ ਮੇਰਾ ਪ੍ਰੀਤਮ ਸੰਤੋ ਮੋਹਿ ਮਾਰਗ ਦਿਖਲਾਵੈ । ”” 





476 


- ਸਾਰ ੪, ੧੦, ੧੨ (120) 
(2) ਗੁਰੂ (ਭਾਵ) 
“ਸੰਤ ਪੁਸਾਦਿ ਮੋ ਕਉ ਨਾਮ ਨਿਵਾਸਿ। ? 
- ਗਉਂ ੫, ੯੦, ੪:੪ (183) 
ਹੋਰ ਰੂਪ: 
ਸੰਤਿ - 
“ਬਿਨਵੰਤਿ ਨਾਨਕ ਸਭ ਸਤਿ ਮੇਲੀ ਪ੍ਰਭੁ ਕਰਣ ਕਾਰਣ ਜੋਗੋ ।  (ਗੁਰੂਸੰਤ) 
- ਬਿਲਾ ੫, ਛੰਤ ੧, ੩:੬ (846) 
“ਵਡਭਾਗੀ ਹਰਿ ਸੰਤੁ ਮਿਲਾਇਆ। ”” 
- ਮਾਝ ੪, ੫. ੩੧ (95) 
“ਸਾਜਨ ਐਸੋ ਸੰਤੁ ਸਹਾਈ। ” (ਉਤਮ/ ਸ੍ਰੇਸ਼ਠ ਪੁਰਸ਼) 
- ਗੂਜ ੫, ੧੭, ੧":੧ (499) 
(3) ਭਲੇ ਪੁਰਸ਼ (ਭਾਵ) 
“ਦੈਤ ਸੰਘਾਰਿ ਸੰਤ ਨਿਸਤਾਰੇ । ? 
- ਗਉ ੧, ਅਸ ੯, ੭:੩ (224) 
ਹੋਰ ਰੂਪ: 
ਸੰਤੁ - 
“ਸੰਤੁ ਮਿਲੈ ਕਿਛੁ ਸੁਨੀਐ ਕਹੀਐ । ”? 
- ਗੋਂਡ ਕਬ, ੧, ੧:੨ (870) 
ਸੰਤੈ - 
“ਸੰਤੈ ਸੰਤੁ ਮਿਲੈ ਮਨੁ ਬਿਗਸੈ ਜਿਉ ਜਲ ਮਿਲਿ ਕਮਲ ਸਵਾਰੇ । ? 
- ਨਟ ੪, ਅਸ ੬, ੬੧੨ (983) 
(1) ਪੁੰਨ, ਦਾਨ 
“ਸਭਿ ਸਤ ਸਭਿ ਤਪ ਸਭਿ ਚੰਗਿਆਈਆ। ”” 
- ਆਸਾਂ ੧, ਸੋਦ ੨, ੩੧ (9) 
ਹੋਰ ਰੂਪ: 


ਸਤੁ - 
“ਨਾਉ ਨੀਰੁ ਚੰਗਿਆਈਆ ਸਤੁ ਪਰਮਲੁ ਤਨਿ ਵਾਸੁ। ? 
- ਸਿਰੀ ੧, ੫, ੩:੧ (16) 


(2) (ਸੰ.) ਸਚੀ, ਸਚਾ 
“ਸਤਸੰਗਤਿ ਮਹਿ ਨਾਮੁ ਹਰਿ ਉਪਜੈ ਜਾ ਸਤਿਗੁਰੁ ਮਿਲੈ ਸੁਭਾਏ । ”” 
- ਸਿਰੀ ੩, ਅਸ ੨੨, ੭੧੧ (67) 
“ਕਰਮ ਧਰਮ ਸੰਜਮੁ ਸਤ ਭਾਉ। ” (ਸਚਾ ਪਿਆਰ) 
- ਆਸਾ ੧, ੧੪, ੪:੨ (353) 





477 


“ਘਰਿ ਬੈਠਿਆ ਹਰਿ ਪਾਏ ਸਦਾ ਚਿਤੁ ਲਾਏ ਸਹਜੇ ਸਤਿ ਸੁਭਾਏ। ” (ਸਚੀ 
ਭਾਵਨਾ) 
- ਗਉ ੩, ਛੰਤ ੫, ੧:੩ (246) 
“ਤਿਸ ਕਾ ਨਾਮੁ ਸਤਿ ਰਾਮਦਾਸੁ। ” (ਅਸਲ, ਸਚਾ) 
- ਗਉ ੫. ਸੁਖ ੯, ੬:੨ (275) 
(3) ਸਚ, ਪਵਿੱਤਰਤਾ 
“ਮੈ ਸਤ ਦਾ ਹਲ ਜੋਆਇਆ। ”? 
- ਸਿਰੀ ੫, ਅਸ ੨੯, ੨੨ (73) 
“ਸਤ ਸੰਤੋਖ ਕਾ ਧਰਹੁ ਧਿਆਨ। ? 
- ਗਉ ਕਬ, ਥਿਤੀ ੧੫:੩ (344) 


- ਜਪੁ ੧, ੨੧੦੮ (4) 
“ਹਰਿ ਧਿਆਵਹੁ ਹਰਿ ਪ੍ਰਭ ਸਤਿ। ” (ਸਚ ਸਰੂਪ) 
- ਸਿਰੀ ੧, ਵਣ ੧, ੫”:੧ (82) 
“ਸਤਿ ਕਹਉ ਸੁਨਿ ਮਨ ਮੇਰੇ ਸਰਨਿ ਪਰਹੁ ਹਰਿ ਰਾਇ। ”” 
- ਗਉਂ ੫. ਬਾਅ ੫੦ਸ:੧ (260) 
“ਸਾਰ ਭੂਤ ਸਤਿ ਹਰਿ ਕੋ ਨਾਉ।” (ਸਚਾਈ “ਹਰਿ ਨਾਮ” ਹੈ) 
- ਗਉ ੪, ਸੁਖ ੧੯, ੬:੯ (289) 


ਸਤੁ - 
“ਸੁਣਿਐ ਸਤੁ ਸੰਤੋਖੁ ਗਿਆਨ। ” (ਸਚ) 


- ਜਪੁ ੧, ੧੦੧ (23) 
(“ਦਰਪਣ ” ਇਥੇ “ਸਤੁ” ਦੇ ਅਰਥ “ਦਾਨ” ਕਰਦਾ ਹੈ) 
“ਜਤੁ ਸਤੁ ਤਪੁ ਪਵਿਤੁ ਸਰੀਰਾ ਹਰਿ ਹਰਿ ਮੰਨਿ ਵਾਸਾਏ। ” (ਪਵਿਤਰਤਾ) 
- ਸਿਰੀ ੩, ੪੫, ੩੨ (31) 
“ਸਤਜੁਗਿ ਸਤੁ ਤੇਤਾ ਜਗੀ ਦੁਆਪਰਿ ਪੂਜਾਚਾਰ । ” (ਸਚ) 
- ਗਉ ਰਵਿ, ਅਸ ੧, ੧:੧ (346) 
(4) (ਸੰ.) ਸਤ 
“ਨਾਨਕ ਜੇ ਸਿਰਖੁਥੇ ਨਾਵਨਿ ਨਾਹੀ ਤਾ ਸਤੁ ਚਟੇ ਸਿਰਿ ਛਾਈ। ” 
- ਮਾਝ ੧, ਵਾਰ ੨੬ਸ, ੧:੨੫ (150) 


- ਮਾਝ ੧, ਵਾਰ ੧ਸ, ੧, ੨:੭ (137) 
ਹੋਰ ਵੇਖੋ “ਸਤੀ” (7) 
(5) ਸਦਾ ਸਥਿਰ ਸਦਾ ਕਾਇਮ ਰਹਿਣ ਵਾਲਾ, ਅਟਲ 





478 


“ਸਤ ਪੁਰਖ ਕੀ ਤਪਾ ਨਿੰਦਾ ਕਰੈ ਸੰਸਾਰੈ ਕੀ ਉਸਤਤੀ ਵਿਚਿ ਹੋਵੈ ਏਤੁ ਦੋਖੈ ਤਪਾ 


- ਗਉਂ ੪, ਵਾਰ ੩੦ਸ, ੪, ੧:੬ (315) 


“ਸਤਿ ਸਤਿ ਸਤਿ ਪ੍ਰਭੁ ਸੋਈ।” 
- ਮਾਝ ੫. ੫੩, ੪੧੧ (104) 
“ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ 
ਕਢਾਏ । ” (ਅਟਲ) 
- ਗਉ ੪, ਵਾਰ ੧੪ਸ, ੪, ੨:੭ (308) 
(6) ਸਤ ਧਰਮ, ਪਤੀ ਬੁਤ ਧਰਮ 
“ਬਿਨੁ ਸਤ ਸਤੀ ਹੋਇ ਕੈਸੇ ਨਾਰਿ। ? 
- ਗਉ ਕਬ, ੨੩, ੧:੧ (328) 
“ਸਤ ਕੈ ਖਟਿਐ ਦੁਖੁ ਨਹੀ ਪਾਇਆ। ” (ਸਚ ਧਰਮ ਦੁਆਰਾ ਪ੍ਰਾਪਤ ਹੋਈ ਹੈ) 
- ਆਸਾ ੫, ੬, ੩੩ (372) 
(7) ਪ੍ਰਭੂ 
“ਸਤ ਕਾ ਸਬਦੁ ਕਬੀਰਾ ਕਹੈ । ”” 
- ਕਉਂ ਕਬ, ਬਾਅ ੪੫:੩ (343) 
(ਨਿਰਣੈ ਤੇ ਸੰਥਾ ਪੋਥੀਆਂ “ਸਤ” ਦਾ ਅਰਥ “ਸਚ” “ਅਸਲੀਅਤ”, “ਯਥਾਰਥ ” 
ਕਰਦੇ ਹਨ) 


“ਤੇ ਬੈਰਾਗੀ ਸਤ ਸਮਾਨਿ। ” (ਪ੍ਰਭੂ ਦੇ ਬਰਾਬਰ ਅਥਵਾ ਉਸ ਦਾ ਰੂਪ) 
- ਰਾਮ ੩, ਵਾਰ ੧੨ਸ, ੧, ੬:੪ (953) 


- ਰਾਮ ੫, ੨੫, ੧:੪ (890) 
(8) (ਸੰ.) ਸੌ (ਦੂਜੇ “ਸਤਿ” ਦਾ ਅਰਥ “ਸਤਿ ਸਰੂਪ” ਹੋ ਕੇ ਹੈ) 
“ਸੁਤੁ ਏਕੁ ਮਣਿ ਸਤ ਸਹੰਸ ਜੈਸੇ ਓਤਿ ਪੋਤਿ ਪ੍ਰਭੁ ਸੋਈ। ? 
੍‌ - ਆਸਾ ਨਾਮ, ੧, ੧":੩ (485) 
“ਰੇ ਜਿਹਬਾ ਕਰਉ ਸਤ ਖੰਡ। ? (ਸੌ ਟੋਟੇ) 
- ਭੈਰ ਨਾਮ, ੧, ੧੧ (1163) 
(9) ਸਤੋ ਗੁਣ, ਦੁਖ ਸੁਖ ਤੋ ਨਿਰਲੇਪ, ਵੈਰਾਗ ਮਈ ਬਿਰਤੀ 
“ਰਜ ਤਮ ਸਤ ਕਲ ਤੇਰੀ ਛਾਇਆ। ” 
- ਮਾਰੂ ੧, ਸੋਲਾ ੧੭, ੧੧:੧ (1038) 
“ਰਜ ਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ। ?” 
- ਕੇਦਾ ਕਬ, ੧, ੨:੧ (1123) 
(10) ਸਹਜ ਜਦੋ “ਸਤ ਭਾਇ!ਆਇਆ ਹੈ 





479 


“ਮਤਿ ਸਤ ਭਾਇ ਭਗਤਿ ਗੋਬਿੰਦਾ। ” (ਮੇਰੀ ਮਤ ਵਿਚ ਸਹਿਜ ਭਾਇ ਗੋਬਿੰਦ ਦੀ 
ਭਗਤੀ ਟਿਕੀ ਹੋਈ ਹੈ।) 
- ਪ੍ਰਭਾ ੧, ੧੪, ੨੨ (1331) 
(11) ਚੰਗੇ, ਸੁਸ਼ੀਲ 
“ਅਪਜਸੰ ਮਿਟੰਤ ਸਤ ਪੁੜ੍ਹ। ” (ਸਪੁੱਤਾਂ ਦੇ ਜਨਮ ਨਾਲ) 
- ਗਾਥਾ ੫, ੧੪:੧ (1361) 
(12) ਨਿਸਚੇ ਕਰਕੇ 
“ਤਿਤੁ ਨਾਮਿ ਗੁਰੂ ਗੰਭੀਰ ਗਰੂਅ ਮਤਿ ਸਤ ਕਰਿ ਸੰਗਤਿ ਉਧਰੀਆ। ” 
- ਸਵ ੩, ੪:੩ (1393) 


“ਝੈਸਿ ਸੁਥਾਨਿ ਹਰਿ ਗੁਣ ਗਾਵਹਿ ਆਪੇ ਕਰਿ ਸਤਿ ਮਨਾਵਣਿਆ। ”? (ਨਿਸਚੇ 
ਕਰਕੇ) 
- ਮਾਝ ੩, ਅਸ ੯, ੭:੩ (114) 
“ਜਾਨੁ ਸਤਿ ਕਰਿ ਹੋਇਗੀ ਮਾਟੀ। ? 
- ਆਸਾ ੫, ੧੪, ੧੨ (374) 


(13) ਸਦ, ਨੇਕ 
“ਸਤਿ ਸੂਰਉ ਸੀਲਿ ਬਲਵੰਤੁ ਸਤ ਭਾਇ ਸੰਗਤਿ ਸਘਨ ਗਰੂਅ ਮਤਿ ਨਿਰਵੈਰਿ 


- ਸਵ ੩, ੭:੧ (1393) 


“ਕਰਿ ਮਨ ਮੇਰੇ ਸਤਿ ਬਿਉਹਾਰ। ” (ਚੰਗਾ ਸਦ) 
- ਗਉ ੫. ਸੁਖ ੧੪, ੨੧੨ (281) 


(ਸੰ.) ਉਤਮ/ਨੇਕ/ਸਚੀ ਸੰਗਤ 
“ਜਬ ਸਤਸੰਗ ਭਏ ਸਾਧੂ ਜਨ ਹਿਰਦੈ ਮਿਲਿਆ ਸਾਂਤਿ ਮੁਰਾਰੀ। ” 
- ਸੋਰ ੪, ੭, ੧":੨ (607) 
“ਬਿਨੁ ਸਤਸੰਗ ਸੁਖੁ ਕਿਨੈ ਨ ਪਾਇਆ ਜਾਇ ਪੂਛਹੁ ਬੇਦ ਬੀਚਾਰੁ । ” 
- ਸਾਰ ੪, ੬, ੩੨ (1200) 
ਹੋਰ ਰੂਪ: 
ਸਤਸੰਗਾ - 
“ਮਿਲ ਸੰਤ ਜਨਾ ਹਰਿ ਪਾਇਆ ਨਾਨਕ ਸਤਸੰਗਾ। ? 
- ਆਸਾ ੪, ਛੰਤ ੧੫, ੩:੪ (449) 
ਸਤਸੰਗਿ - 
“ਮਿਲਿ ਸਤਸੰਗਿ ਬੋਲੀ ਹਰਿ ਬਾਣੀ। ? 
- ਮਾਝ ੪, ੪, ੨੧ (95) 





480 


ਸਤਸੰਗੀਆ - 
“ਵਡਭਾਗਿ ਪਾਇਆ ਗੁਰਿ ਮਿਲਾਇਆ ਸਾਧ ਕੈ ਸਤਸੰਗੀਆ। ? (ਸਤਸੰਗਤ 
ਦੁਆਰਾ) 

- ਜੈਤ ੪, ਛੰਤ ੧, ੪:੪ (704) 
ਸਤਸੰਗੁ - 
“ਬਿਨੁ ਭਾਗਾ ਸਤਸੰਗੁ ਨ ਲਭੈ ਬਿਨੁ ਸੰਗਤਿ ਮੈਲੁ ਭਰੀਜੈ ਜੀਉ। ”” 

- ਮਾਝ ੪, ੪, ੩:੩ (95) 

ਸਤਸੰਗੇ - 
“ਭਈ ਕ੍ਰਿਪਾ ਨਾਨਕ ਸਤਸੰਗੇ ਤਉ ਧਨ ਪਿਰ ਅਨੰਦ ਉਲਾਸਾ ਹੇ । (ਸਤਿ ਸੰਗਤ 
ਵਿਚ) 


% ੨੩ 


“ਹਉਮੈ ਮੂਲਿ ਨ ਛੁਟਈ ਵਿਣੁ ਸਾਧੂ ਸਤਸੰਗੈ। ” 


- ਮਾਰੂ ੫, ਸੋਲ ੨, ੫:੩ (1072) 


- ਮਾਰੂ ੫ ਵਾਰ ੧੧੫ (1098) 
ਸਤਿਸੰਗੇ - 
“ਕਰਿ ਕਿਰਪਾ ਰਾਖੇ ਸਤਿਸੰਗੇ। ? 
- ਆਸਾ ੫, ੧੪੨, ੪੯੧ (406) 


ਸਤਸੰਗਤਿ --- ਸਚੀ/ਉਤਮ ਸੰਗਤ, ਸਾਧ ਸੰਗਤ 
“ਧਨੁ ਧੁੰਨ ਸਤਸੰਗਤਿ ਜਿਤੁ ਹਰਿ ਰਸੁ ਪਾਇਆ ਮਿਲਿ ਜਨ ਨਾਨਕ ਨਾਮੁ 
ਪਰਗਾਸਿ। ”” 
- ਗੂਜ ੪, ਸੋਦ ੪, ੪:੨ (10) 
“ਸਤਸੰਗਤਿ ਕੈਸੀ ਜਾਣੀਐ। ਜਿਥੈ ਏਕੋ ਨਾਮੁ ਵਖਾਣੀਐ । ” 
- ਸਿਰੀ ੧, ਅਸ ੨੮, ੫:੧;੨ (72) 


ਹੋਰ ਰੂਪ: 

ਸਤਸੰਗਤੀ - 

“ਤਿਤੁ ਜਾਇ ਬਹਹੁ ਸਤਸੰਗਤੀ ਜਿਥੈ ਹਰਿ ਕਾ ਹਰਿ ਨਾਮੁ ਬਿਲੋਈਐ। ” (ਸਤ 
ਸੰਗਤ ਵਿਚ) 


- ਵਡ ੪, ਵਾਰ ੪:੧ (587) 


(1) ਸਤਸੰਗੀ 
“ਸੰਖ ਚਕ੍ਰ ਗਦਾ ਹੈ ਧਾਰੀ ਮਹਾ ਸਾਰਥੀ ਸਤਸੰਗਾ। ” (ਸਤਸੰਗੀ) 
- ਮਾਰੂ ੫, ਸੋਲਾ ੧੧, ੧੦:੩ (1082) 
(2) ਸਤਸੰਗਤ ਵਿਚ ਵੇਖੋ “ਸਤਸੰਗ 
ਸਤਸਰਿ ---- ਸਚਾ ਸਰੋਵਰ, ਸਤਿ ਸੰਗ ਰੂਪੀ ਸਰੋਵਰ 
“ਜੇ ਤਿਸੁ ਭਾਵੈ ਉਜਲੀ ਸਤਸਰਿ ਨਾਵਣ ਜਾਉ। ” 
- ਸਿਰੀ ੧, ੯, ੩੩ (17) 
“ਗੁਰਮਤਿ ਸਤਸਰਿ ਹਰਿ ਜਲਿ ਨਾਇਆ। ” 
- ਆਸਾ ੩, ੪੪, ੪੧੩ (362) 





481 


ਹੋਰ ਰੂਪ: 
ਸਤਸਰੁ - 
“ਗੁਰ ਕੀ ਮਹਿਮਾ ਕਿਆ ਕਹਾ ਗੁਰੁ ਬਿਬੇਕ ਸਤਸਰੁ । ” 
- ਆਸਾ ੫, ੧੦੪, ੩੯੧ (397) 


- ਰਾਮ ਬਸ, ੬:੯ (968) 


(ਸੰ.) ਚੰਗੀ ਸਿਖਿਆ ਦੇਣ ਵਾਲਾ ਗੁਰੂ ਸਚਾ ਗੁਰੂ 
“ਬਿਨੁ ਸਤਗੁਰ ਸੁਖੁ ਨ ਪਾਵਈ ਫਿਰਿ ਫਿਰਿ ਜੋਨੀ ਪਾਹਿ।” 

- ਸਿਰੀ ੩, ੩੫, ੩:੨ (26) 
ਹੋਰ ਰੂਪ: 
ਸਤਗੁਰਿ - 
“ਸਤਗੁਰਿ ਮੇਲਿ ਮਿਲਾਇਆ ਨਾਨਕ ਸੋ ਪ੍ਰਭੁ ਨਾਲਿ। ” (ਸਤਿਗੁਰੂ ਨੇ) 

- ਸਿਰੀ ੧, ੧੭, ੪:੩ (20) 
“ਸਤਿਗੁਰਿ ਮਿਲਿਐ ਸਦ ਭੈ ਰੰਚੈ ਆਪਿ ਵਸੈ ਮਨਿ ਆਇ। ” (ਸਤਿਗੁਰੂ ਦੇ) 

- ਸਿਰੀ ੩, ੫੦, ੧:੩ (33) 
ਸਤਗੁਰੁ - 
“ਸਤਗੁਰੁ ਸੇਵੇ ਆਪਣਾ ਹਉ ਸਦ ਕੁਰਬਾਣੈ ਤਾਸੁ। ” (ਸਤਿਗੁਰੂ ਨੂੰ) 

- ਸਿਰੀ ੧, ੧੮, ੩:੨ (21) 
“ਜਿੰਨਾ ਸਤਗੁਰੁ ਰਸਿ ਮਿਲੈ ਸੇ ਪੂਰੇ ਪੁਰਖ ਸੁਜਾਣ। ” (ਸਤਿਗੁਰੂ) 

- ਸਿਰੀ ੧, ੨੨, ੪੧ (22) 
ਸਤਗੁਰੁ 
“ਨਾਮੁ ਨਿਧਾਨੁ ਸਤਗੁਰੁ ਦਿਖਾਲਿਆ ਹਚਿ ਰਸੁ ਪੀਆ ਅਘਾਏ। ” (ਗੁਰੂ ਨੇ) 

- ਸਿਰੀ ੩, ੪੧, ੩:੩ (29) 


“ਸਤਗੁਰੂ ਕਿਆ ਫਿਟਕਿਆ ਮੰਗਿ ਥਕੇ ਸੰਸਾਰਿ। ” 


- ਸਿਰੀ ੩, ੫੩, ੧:੩ (34) 
ਸਤਗੁਰੈ - 
“ਹਉ ਜਾਇ ਪੁਛਾ ਅਪਨੇ ਸਤਗੁਰੈ ਗੁਰ ਪੁਛਿ ਮਨੁ ਮੁਗਧੁ ਸਮਝਾਵਾ। ”” 

- ਵਡ ੪, ੩, ੧:੨ (561) 

ਸਤਿਗੁਰ - 
“ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ। ”” 

- ਗੂਜ ੪, ਸੋਦ ੪, ੧੧ (10) 
ਸਤਿਗੁਰਾਂ - 
“ਮੇਰੇ ਸਤਿਗੁਰਾ ਮੈ ਤੁਝ ਬਿਨੁ ਅਵਰੁ ਨ ਕੋਇ। ” 

- ਸਿਰੀ ੪, ੬੫, ੧":੧ (39) 
ਸਤਿਗੁਰਿ - 
“ਸਤਿਗੁਰਿ ਹਰਿ ਪੁਭੁ ਬੁਝਿਆ ਗੁਰ ਜੇਵਡੁ ਅਵਰੁ ਨ ਕੋਇ। ” 

- ਸਿਰੀ ੪, ੬੫, ੨੨ (39) 





482 


ਸਤਿਗੁਰੁ - 
“ਸਤਿਗੁਰੁ ਆਖੇ ਕਾਰ ਸੁ ਕਾਰ ਕਮਾਈਐ। ” 
- ਮਾਝ ੧, ਵਾਰ ੧੫:੨ (145) 

ਸਤਿਗੁਰੈ - 
“ਅੰਦਰਿ ਸਾਚਾ ਨੇਹੁ ਪੂਰੈ ਸਤਿਗੁੰਰੈ ਜੀਉ। ” (ਸਤਿਗੁਰੂ ਨਾਲ) 

- ਧਨਾ ੪, ਛੰਤ ੧, ੨:੧ (690) 
“ਹਉ ਮਨੁ ਤਨੁ ਦੇਵਾ ਸਤਿਗੁਰੈ ਮੈ ਮੇਲੇ ਪ੍ਰਭ ਗੁਣਤਾਸੇ। ” (ਸਤਿਗੁਰੂ ਨੂੰ) 

- ਸੂਹੀ ੪, ਛੰਤ ੫, ੧੨੨ (776) 


€) 


“ਦਰਿ ਸੇਵਨਿ ਸੰਤ ਜਨ ਖੜੇ ਪਾਇਨਿ ਗੁਣੀ ਨਿਧਾਨੁ । ” 

- ਸਿਰੀ ੩, ੪੯, ੧:੩ (32) 
ਹੋਰ ਰੂਪ: 
ਸੰਤਜਨਹੁ - 
“ਰਾਮ ਨਾਮੁ ਰਸੁ ਰਾਮ ਰਸਾਇਣੁ ਹਰਿ ਸੇਵਹੁ ਸੰਤ ਜਨਹੁ । ” 

- ਬਿਲਾ ੪, ੪, ੪੧ (800) 
ਸੰਤਜਨਾ - 
“ਭਾਈ ਰੇ ਸੰਤਜਨਾ ਕੀ ਰੇਣੁ। ? (ਸੰਤਾਂ, ਬਹੁ ਵਚਨ) 

- ਸਿਰੀ ੧, ੧੨, ੧":੧ (18) 


- ਸੋਰ ੫, ੫੯, ੨੨ (623) 


“ਸੰਤ ਜਨੀ ਕੀਆ ਉਪਦੇਸੁ । ”” 
- ਬਸੰ, ੫, ੧੧, ੨:੧ (1183) 
ਸੰਤਜਨੋ - 
“ਗੁਰੁ ਸੰਤਜਨੋ ਪਿਆਰਾ ਮੈ ਮਿਲਿਆ ਮੇਰੀ ਤ੍ਰਿਸਨਾ ਬੁਝਿ ਗਈਆਸੇ। ? (ਸੰਬੋਧਨ) 
- ਸੂਹੀ ੪, ੫, ੧:੧ (776) 


ਸਤਜੁਗਿ ---- (ਸੰ.) ਉਹ ਸਮਾਂ ਜਿਸ ਵਿਚ ਸਚ ਪ੍ਰਧਾਨ ਹੋਵੇ; ਸਮੇ' ਦਾ ਇਕ ਖੰਡ ਹਿੰਦੂ ਧਰਮ 
ਅਨੁਸਾਰ ਚਾਰ ਯੁੱਗ ਮੰਨੇ ਜਾਂਦੇ ਹਨ - ਸਤਿਗੁਰ, ਤ੍ਰੇਤਾ, ਦੁਆਪਰ ਤੇ ਕਲਿਯੁਗ । 
ਸਤਿਜੁਗ ਦਾ ਸਮਾਂ 4800 ਦੇਵ ਸਾਲ ਮੰਨਿਆ ਜਾਂਦਾ ਹੈ। ਦੇਵ ਸਾਲ 360 ਸਾਧਾਰਨ 
ਸਾਲਾਂ ਦੇ ਬਰਾਬਰ ਹੁੰਦਾ ਹੈ । 
““ਸਤਜੁਗਿ ਸਚੁ ਕਹੈ ਸਭੁ ਕੋਈ। ” (ਸਤਿਜੁਗ ਵਿਚ) 
- ਰਾਮ ੩, ੧, ੧:੧ (880) 


“ਸਤਜੁਗੁ ਤ੍ਰੇਤਾ ਦੁਆਪਰੁ ਭਣੀਐ ਕਲਿਜੁਗੁ ਉਤਮੋ ਜੁਗਾ ਮਾਹਿ। ? 
- ਆਸਾ ੫. ੧੪੦, ੩੯੧ (406) 





4683 


“ਸੰਤਤ ਹੀ ਸਤਸੰਗਤਿ ਸੰਗ ਸੁਰੰਗ ਰਤੇ ਜਸੁ ਗਾਵਤ ਹੈ । ? 
- ਸਵ ੪, ਮਥੁ ੩:੧ (1404) 


- ਗਉਂ ੧, ੩, ੩:੨ (152) 


“ਨਾਨਕ ਦਾਸੁ ਇਹੈ ਸੁਖੁ ਮਾਗੈ ਮੋ ਕਉ ਕਰਿ ਸੰਤਨ ਕੀ ਧੁਰੇ । ? 
- ਗਉ ੫, ਸੋਹ ੫, ੪:੨ (13) 
ਹੋਰ ਰੂਪ: 
ਸੰਤਨਾ - 
““ਬੇਬਰਜਤ ਬੇਦ ਸੰਤਨਾ ਉਆਹੂ ਸਿਉ ਰੇ ਹਿਤਨੋ। ” (ਸੰਤਾਂ ਨੇ) 
- ਗਉ ੫, ੧੪੮, ੧:੧ (212) 
“ਅਮਨ ਸੰਤਨਾ ਕੈ ਚਰਨਿ ਲਾਗੂ । ? 
- ਆਸਾ ੫, ੧੫੫, ੧੨੨ (409) 
ਸੰਤਨਿ - 
“ਬਿਖੈ ਦਲੂ ਸੰਤਨਿ ਤੁਮ੍ਾਰੈ ਗਾਹਿਓ। ” (ਸੰਤਾਂ ਰਾਹੀ/ਦੁਆਰਾ) 
- ਕਾਨ ੫, ੨੬, ੧":੧ (1303) 


() ਭਲੇ/ਸ੍ਰੇਸ਼ਟ ਵਿਅਕਤੀ, ਉੱਤਮ ਪੁਰਸ਼ 


“ਜਿਨ ਦਰਸਨੁ ਸਤਿਗੁਰ ਸਤਪੁਰਖ ਨ ਪਾਇਆ ਤੇ ਭਾਗਹੀਣ ਜਮਿ ਮਾਰੇ। ? 
- ਗੂਜ ੪, ੩, ੩:੧ (493) 


ਹੋਰ ਰੂਪ: 


ਸਤਪੁਰਖਾ - 
“ਹਰਿ ਕੇ ਜਨ ਸਤਿਗੁਰ ਸਤਪੁਰਖਾ ਬਿਨਉ ਕਰਉ ਗੁਰ ਪਾਸਿ।” 
- ਗੂਜ ੪, ਸੋਦ ੪, ੧੧ (10) 
“ਸੇ ਧੰਨੁ ਵਡੇ ਸਤਪੁਰਖਾ ਪੁਰੇ ਜਿਨ ਗੁਰਮਤਿ ਨਾਮੁ ਧਿਆਇਆ। ” 
੍‌੍ - ਆਸਾ ੪, ਛੰਤ ੧੦, ੪:੪ (445) 
ਸਤਪੁਰਖੁ - 
“ਹਰਿ ਸਤਸੰਗਤਿ ਸਤ ਪੁਰਖੁ ਮਿਲਾਈਐ। ” 
- ਮਾਝ ੪, ੬, ੪੧ (96) 
“ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ ਜਿਤੁ ਮਿਲਿਐ ਹਮ ਕਉ ਸਾਂਤਿ ਆਈ। ” 
- ਵਡ ੪, ਵਾਰ ੧੯:੧ (594) 


ਸਤਪੁਰਖੁ --- (1) ਸ੍ਰੇਸ਼ਟ ਪੁਰਸ਼, ਵੇਖੋ “ਸਤਪੁਰਖ” 
(2) ਪ੍ਰਭੂ, ਵਾਹਿਗੁਰੂ (ਭਾਵ) 
“ਚਰਨ ਕਮਲ ਸਿਉ ਭਾਉ ਨ ਕੀਨੋ ਨਹ ਸਤਪੁਰਖੁ ਮਨਾਇਓ। ”” 
- ਟੋਡੀ ੫, ੩, ੨੧ (712) 
ਹੋਰ ਵੇਖੋ “ਸਤਿਪੁਰਖ ? 





484 


ਸਤਭਾਉ ---- (ਸੰ.) (1) ਸ਼ੁਭ ਵਿਚਾਰ (ਮਹਾਨਕੋਸ਼) 
“ਕਰਮ ਧਰਮ ਸੰਜਮੁ ਸਤਭਾਉ । ”” 
- ਆਸਾ ੧, ੧੪, ੪੨੨ (353) 
(ਸ਼ਬਦਾਰਥ ਤੇ “ਦਰਪਣ ” ਸਤਭਾਉ” ਨੂੰ ਨਿਖੇੜ ਕੇ ਅਰਥ “ਸਚਾ ਪਿਆਰ” ਕਰਦਾ 
ਹੈ।) ਸੰਥਿਆ ਤੇ ਨਿਰਣੈ “ਸਚ ਦਾ ਪਿਆਰ” ਅਰਥ ਦਿੰਦਾ ਹੈ। 
“ਤਰਫ ਜਿਣੈ ਸਤ ਭਾਉ ਦੇ ਜਨ ਨਾਨਕ ਸਬਦੁ ਵੀਚਾਰੇ। ” (ਨੇਕ ਨੀਤੀ) 
- ਸੂਹੀ ੩, ਵਾਰ ੭ਸ, ੨, ੪:੨ (787) 
(2) ਚੰਗਾ, ਸਲੂਕ, ਆਦਰ ਭਾਉ 
“ਅਅਗੋ ਦੇ ਸਤਭਾਉ ਨ ਦਿਚੈ ਪਿਛੋ ਦੇ ਆਖਿਆ ਕੰਮਿ ਨ ਆਵੈ। ”” 
- ਗਉ ੪, ਵਾਰ ੧੧ਸ, ੪, ੧:੧ (305) 
(ਮਹਾਨ ਕੋਸ਼ ਇਥੇ ਅਰਥ “ਯਥਾਰਥ ਵਿਚਾਰ? ਦੇ ਦਿੰਦਾ ਹੈ) 
ਹੋਰ ਰੂਪ: 
ਸਤਭਾਇ - 
“ਦੀਨ ਦਰਦ ਦੁਖ ਭੰਜਨਾ ਸੇਵਕ ਕੈ ਸਤ ਭਾਇ। ” (ਆਦਰ ਭਾਵ ਨਾਲ) 
- ਸਿਰੀ ੫, ੮੩, ੧:੩ (46) 


ਸਤ ਭਿਖਿਆ - ਚੰਗੀ ਭਿਖਿਆ 
“ਫਛਾਦਨੁ ਭੋਜਨੁ ਨ ਲੈਹੀ ਸਤ ਭਿਖਿਆ ਮਨ ਹਠਿ ਜਨਮੁ ਗਵਾਇਆ। ”” 
- ਗੂਜ ੩, ਵਾਰ ੧੨ਸ, ੩, ੨:੫ (513) 


(ਸੰ.) ਅਤਿ ਉਤਮ (ਮਹਾਨਕੋਸ਼) 
(ਸੰ.) ਨਿਸਚੇ ਕਰਕੇ (ਦਰਪਣ, ਸ਼ਬਦਾਰਥ) 
“ਸਾਧੁ ਸਤਮ ਜਾਣੋ ਨਾਨਕ ਪ੍ਰੀਤਿ ਕਾਰਣ । ” 
੍‌੍ - ਗਾਥਾ ੫, ੨੩੨ (1361) 


ਸਤਰੰਜ _---- (ਅ. ਸ਼ਤਰੰਜ) ਸੋਚ ਵਿਚਾਰ ਕੇ ਖੇਡੀ ਜਾਣ ਵਾਲੀ ਖੇਡ, 64 ਖਾਨਿਆਂ ਦੀ ਬਸਾਤ 
ਉਪਰ 32 ਮੋਹਰਿਆਂ ਨਾਲ ਖੇਡੀ ਜਾਣ ਵਾਲੀ ਖੇਡ 
“ਸਤਰੰਜ ਬਾਜੀ ਪਕੈ ਨਾਹੀ ਕਚੀ ਆਵੈ ਸਾਰੀ। ”” 

- ਆਸਾ ੧, ੩੬, ੩੪੨ (359) 


“ਸਤਰਿ ਕਾ ਮਤਿਹੀਣ ਅਸੀਹਾਂ ਕਾ ਵਿਉਹਾਰੁ ਨਾ ਪਾਵੈ। ? 
- ਮਾਝ ੧, ਵਾਰ ੧ਸ, ੧, ੩:੩ (138) 
“ਸਤਰਿ ਦੋਇ ਭਰੇ ਅੰਮ੍ਰਿਤ ਸਰਿ ਬਿਖੁ ਕਉ ਮਾਰਿ ਕਢਾਵਉ। ” (ਸਤਰ-ਦੋ-72) 
- ਧਨਾ ਨਾਮ, ੨, ੧੨ (693) 
(ਸਰੀਰ ਦੀਆਂ ਮੁੱਖ ਨਾੜੀਆਂ 72 ਮੰਨੀਆਂ ਜਾਂਦੀਆਂ ਹਨ) 
(2) ਗੁਪਤ, (ਮਹਾਨਕੋਸ਼) 
“ਸਤਰਿ ਕਾਬਾ ਘਟ ਹੀ ਭੀਤਰਿ ਜੇ ਕਰਿ ਜਾਨੈ ਕੋਈ। ” 
- ਆਸਾ ਕਬ, ੧੭, ੨੨ (480) 
(“ਸ਼ਬਦਾਰਥ” ਇਥੇ ਵੀ ਅਰਥ “70? ਹੀ ਕਰਦਾ ਹੈ। “70 ਕਾਬੇ ! ਅਰਥਾਤ 70 
ਵਾਰ ਹਜ ਕਰਨਾ। ') 





4685 


ਸਤਵੰਤਾ ---- ਸਤ ਵਾਲਾ, ਸਤੀ 


ਸਤਵੰਤਾ ਸਾੜਾ 


“ਆਪਿ ਸੁ ਗਿਆਨੀ ਆਪਿ ਧਿਆਨੀ ਆਪਿ ਸਤਵੰਤਾ ਅਤਿ ਗਾੜਾ। ”” 
- ਮਾਰੂ ੫, ਸੋਲਾ ੧੦, ੧੧:੩ (1081) 


ਬ੍ਰਹਮਚਾਰੀ, ਪਲਾਸਚੰਡ ਧਾਰਨ ਕਰਨ ਵਾਲਾ 
“ਸਭਿ ਇੰਦੀਆ ਵਸਿ ਕਰਿ ਦਿਤੀਓ ਸਤਵੰਤਾ ਸਾੜਾ। ” 

- ਮਾਰੂ ੫, ਵਾਰ ੧੦੨੫ (1097) 
ਹੋਰ ਰੂਪ: 
ਸਤਵੰਤੀ - 
“ਤੂੰ ਸਤਵੰਤੀ ਤੂੰ ਪਰਧਾਨਿ। ” 

- ਆਸਾ ੫. ੫੨, ੩੧੧ (384) 
ਸਤਾਏ, ਦੁਖ ਦੇਵੇ, ਤੰਗ ਕਰੇ 
“ਸਬਦੁ ਪਛਾਣੈ ਰਵਿ ਰਹੈ ਨਾ ਤਿਸੁ ਕਾਲੂ ਸੰਤਾਇ। ”? 

- ਸਿਰੀ ੧, ਅਸ ੯, ੫:੨ (59) 
ਹੋਰ ਰੂਪ: 
ਸੰਤਾਈ - 
“ਗੁਰ ਸਰਣਾਈ ਜੋਹਿ ਨ ਸਾਕੈ ਦੂਤੁ ਨ ਸਕੈ ਸੰਤਾਈ। ” 

- ਗੂਜ ੧, ਅਸ ੩, ੪:੧ (504) 
ਸੰਤਾਏ - 
“ਮਾਇਆ ਬੰਧਨ ਟਿਕੈ ਨਾਹੀ ਖਿਨੁ ਖਿਨੁ ਦੁਖੁ ਸੰਤਾਏ । ”” 

- ਗਉਂ ੩, ਛੰਤ ੫, ੩:੫ (246) 


ਬਲ ਵਾਲਾ, ਤਾਣ ਵਾਲਾ 
“ਮੈ ਨਿਧਰਿਆ ਧਰ ਟੇਕ ਤੂੰ ਮੈ ਤਾਣੁ ਸਤਾਣਾ। ”” 
੍‌੍ - ਆਸਾਂ ੧, ੨੦, ੧੪੨ (421) 
“ਹੋਇ ਸਤਾਣਾ ਘੁਰੈ ਨ ਮਾਂਵੈ ਸਾਹਿ ਗਇਐ ਪਛੁਤਾਇ। ”” 
- ਮਲਾ ੧, ਵਾਰ ੧੯ਸ, ੧, ੨੮ (1286) 


ਹੋਰ ਰੂਪ: 
ਸਤਾਣੀ - 
“ਹਰਿ ਹਰਿ ਜਨ ਕੈ ਓਟ ਸਤਾਣੀ। ” (ਬਲਵਾਨ, ਤਕੜੀ) 
- ਗਉ ੫. ਸੁਖ ੨, ੭:੩ (265) 


ਸਤਾਣੇ - 
“ਜਨ ਨਾਨਕ ਨਾਮੁ ਦੀਬਾਣੁ ਹੈ ਹਰਿ ਤਾਣੁ ਸਤਾਣੇ । ”” 
- ਆਸਾ ੪, ਛੰਤ ੧੯, ੧:੪ (450) 
(1) ਬਲ ਵਾਲੀ, ਤਕੜੀ, ਵੇਖੋ “ਸਤਾਣਾ” 
(2) ਸਥਾਨ (ਮਹਾਨਕੋਸ਼) 
“ਫਰੀਦਾ ਮੰਡਪ ਮਾਲੂ ਨ ਲਾਇ ਮਰਗ ਸਤਾਣੀ ਚਿਤਿ ਧਰਿ। ”? 
ਸਲੋ ਫਰ, ੫੮:੧ (1381) 





486 


(“ਮਰਗ ਸਤਾਣਾ-ਸਮਸ਼ਾਨਘਾਟ) 


ਸਤਾਨਵੇ ---- 97, ਸੋ ਤੋਂ ਤਿੰਨ ਘੱਟ 
“ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ। ”” 
- ਤਿਲੰ ੧, ੫, ੨੭੫ (723) 
ਸੰਤਾਂ ਦੀ 
“ਉਨ ਕੈ ਬਸਿ ਆਇਓ ਭਗਤਿ ਬਛਲੁ ਜਿਨਿ ਰਾਖੀ ਆਨਿ ਸੰਤਾਨੀ। ”” 
- ਸਾਰ ੫, ੩੧, ੨:੧ (1210) 


(1) ਦੁਖ ਮਾਨਸਕ ਦੁੱਖ, ਕਲੇਸ਼, ਸਾੜਾ 
“ਨਾਨਕ ਕਉ ਗੁਰੁ ਭੇਟਿਆ ਬਿਨਸੇ ਸਗਲ ਸੰਤਾਪ। ”” 
- ਸਿਰੀ ੫, ੭੮, ੪:੩ (845) 
“ਨਾਨਕੁ ਜੰੈ ਪਤਿਤ ਪਾਵਨ ਹਰਿ ਦਰਸੁ ਪੇਖਤ ਨਹ ਸੰਤਾਪ। ” (ਸਾੜਾ ਕੀਨਾ) 
- ਆਸਾਂ ੫. ਛੰਤ ੧੪, ੩:੯ (462) 


“ਹਰਿ ਪ੍ਰਭਿ ਕ੍ਰਿਪਾ ਧਾਰੀ ਸੁਖਦਾਤੇ ਦੁਖ ਲਾਥੇ ਪਾਪ ਸੰਤਾਪਾ। ”? 
- ਵਡ ੪, ਛੰਤ ੪, ੨੫ (574) 


ਸੰਤਾਪਿ - 
“ਦੇਰ ਜਿਠਾਣੀ ਮੂਈ ਦੂਖਿ ਸੰਤਾਪਿ। ” (ਸਾੜਾ) 


- ਆਸਾ ੫, ੨, ੧੨ (370) 
ਸੰਤਾਪਿਆ - 
“ਨੀਂਦ ਵਿਆਪਿਆ ਕਾਮਿ ਸੰਤਾਪਿਆ ਮੁਖਹੁ ਹਰਿ ਹਰਿ ਕਹਾਵੈ। ” (ਦੁਖੀ ਕੀਤਾ 
ਹੋਇਆ) 
- ਰਾਮ ੫, ਵਾਰ ੭ਸ, ੫, ੧੪ (960) 
ਸੰਤਾਪੀ - 
“ਮਨਮੁਖਿ ਕਾਮਿ ਵਿਆਪੀ ਮੋਹਿ ਸੰਤਾਪੀ ਕਿਸ ਆਗੈ ਜਾਇ ਪੁਕਾਰੈ। ? (ਦੁੱਖੀ) 
- ਗਉ ੩, ਛੰਤ ੩, ੩:੫ (245) 
“ਬਿਨੁ ਹਰਿ ਸਿਮਰਣ ਪਾਪਿ ਸੰਤਾਪੀ। ” (ਦੁੱਖੀ ਹੁੰਦਾ ਹੈ) 
- ਆਸਾ ੧, ੨੪, ੨੨ (356) 
ਸੰਤਾਪੁ - 
“ਬਿਨੁ ਸੰਗਤਿ ਸਾਧ ਨ ਧ੍ਰਾਪੀਆ ਬਿਨੁ ਨਾਵੈ ਦੂਖ ਸੰਤਾਪੁ । ” 
- ਸਿਰੀ ੧, ੧੭, ੩੨ (20) 
“ਭਿਖਿਆ ਭੋਜਨੁ ਕਰੈ ਸੰਤਾਪੁ । ” (ਕਸ਼ਟ ਸਹਾਰਨ ਨੂੰ) 
- ਰਾਮ ੩, ਵਾਰ ੧੨ਸ, ੧, ੩:੨ (952) 
ਸੰਤਾਪੇ - 
“ਜਨਮ ਮਰਣ ਭੈ ਕਾਟੇ ਮੋਹਾ ਬਿਨਸੇ ਸੋਗ ਸੰਤਾਪੇ ਜੀਉ। ”? 
- ਮਾਝ ੫, ੩੪, ੩:੩ (104) 
ਸੰਤਾਪੈ - 
“ਰਸੁ ਮਿਸੁ ਮੇਧੁ ਅੰਮ੍ਰਿਤੁ ਬਿਖੁ ਚਾਖੀ ਤਉ ਪੰਚ ਪ੍ਰਗਟ ਸੰਤਾਪੈ। ” 





487 


- ਸਿਰੀ ਬੇਣੀ, ੧, ੨:੨ (93) 
ਸੰਤਾਪੋ - 
“ਕਉਨੁ ਮਰੈ ਕੋ ਦੇਇ ਸੰਤਾਪੋ । ”” 
- ਗਉ ਕਬ, ਅਸ ੩੯, ੧:੨ (331) 


“ਜੇ ਚਲਹਿ ਗੁਣ ਨਾਲਿ ਨਾਹੀ ਦੁਖੁ ਸੰਤਾਪਣਾ। ”” 
- ਸੂਹੀ ੧, ਅਸ ੩, ੫:੨ (752) 


<ਜ ਲੀ 


(1) ਦੁਖ, ਕਲੇਸ਼, ਵੇਖੋ “ਸੰਤਾਪ” 
(2) ਸਤਾਂਦਾ 
“ਮੋਹ ਪਟਲ ਸਭੁ ਜਗਤੁ ਬਿਆਪਿਓ ਭਗਤ ਨਹੀ ਸੰਤਾਪਾ। ”” 
- ਸੋਰ ਰਵਿ, ੨, ੩੨ (658) 
ਹੋਰ ਰੂਪ: 
ਸੰਤਾਪੇ - 
“ਕਾਲੁ ਨ ਜੋਹੈ ਦੁਖੁ ਨ ਸੰਤਾਪੇ। ” (ਸਤਾਉਂਦਾ) 
- ਮਾਝ ੩, ਅਸ ੨੬, ੧:੨ (124) 
“ਮਨਮੁਖ ਮਾਇਆ ਮੋਹ ਵਿਆਪੇ ਦੂਖਿ ਸੰਤਾਪੇ ਦੂਜੈ ਪਤਿ ਗਵਾਈ। ” 
- ਵਡ ੩, ਛੰਤ ੩, ੩:੪ (569) 
ਸੰਤਾਪੈ - 
“ਕਾਲੁ ਨ ਚਾਧੈ ਦੁਖੁ ਨ ਸੰਤਾਧੈ । ” 
- ਮਾਝ ੩, ਅਸ ੫, ੧੧੨ (111) 
ਸਤਾਵਉ ---- ਤੰਗ ਕਰਦਾ, ਸਤਾਉ'ਦਾ 
“ਤੀਰਥ ਦੇਖਿ ਨ ਜਲ ਮਹਿ ਪੈਸਉ ਜੀਅ ਜੰਤ ਨ ਸਤਾਵਉਗੋ । ”” 
- ਰਾਮ ਨਾਮ, ੨, ੩੧ (973) 
ਸੰਤਾਵਹਿ ---- ਤੰਗ ਕਰਦੇ/ਸਤਾਉਦੇ ਹਨ 
“ਖੇਦੁ ਕਰਹਿ ਅਰੁ ਬਹੁਤੁ ਸੰਤਾਵਹਿ ਆਇਓ ਸਰਨਿ ਤੁਹਾਰੇ। ? 
- ਗਉ ੫, ੧੨੫”, ੧:੨ (206) 


ਹੋਰ ਰੂਪ: 
ਸਤਾਵਹਿ - 
“ਪੰਚ ਸਤਾਵਹਿ ਦੂਤ ਕਵਨ ਬਿਧਿ ਮਾਰਣੇ । ” 


- ਫੁਨ ੫, ੧੬੧੨ (1363) 
ਸਤਾਵਹੁ - 
“ਮੋ ਕਉ ਕਹਾ ਸਤਾਵਹੁ ਬਾਰ ਬਾਰ। ? 
- ਬਸੰ ਕਬ, ੪, ੩:੧ (1194) 
ਸੰਤਾਵਤ - 
“ਜੋਇ ਦੁਤ ਮੋਹਿ ਬਹੁਤੁ ਸੰਤਾਵਤ ਤੇ ਭਇਆਨਕ ਭਇਆ। ” 
ਨ - ਸੋਰ ੫, ੧੪, ੨:੧ (612) 
ਸੰਤਾਵੈ - 





4688 


“ਜਮ ਕਾ ਗਲਿ ਜੇਵੜਾ ਨਿਤ ਕਾਲੁ ਸੰਤਾਵੈ । ” 
- ਗਉ ੩, ਅਸ ੪, ੪:੩ (231) 


(1) ਸਚ, ਸਚੀ ਗਲ 
“ਸਾਚ ਧਰਮ ਸਿਉ ਰੁਚਿ ਨਹੀ ਆਵੈ ਸਤਿ ਸੁਨਤ ਛੋਹਾਇਆ। ”? 
- ਆਸਾ ੫, ੧੨੫, ੩੨ (402) 
(2) ਸਚੀ, ਅਸਲ, ਸਚਾ ਵੇਖੋ “ਸਤ” (2) 
(3) ਸਚ, ਪਵਿਤਰਤਾ, ਵੇਖੋ “ਸਤ” (3) 
(4) ਸਦਾ ਸਥਿਰ ਰਹਿਣ ਵਾਲਾ, ਅਟਲ, ਵੇਖੋ “ਸਤ” (6) 
“ਜੋ ਤਿਸੁ ਭਾਂਵੈ ਸਤਿ ਕਰਿ ਮਾਨੈ ਭਾਣਾ ਮੰਨਿ ਵਸਾਈ। ” 
- ਆਸਾ ਕਬ, ੧੬, ੪:੨ (480) 
(5) ਨਿਸਚੇ ਕਰਕੇ, ਵੇਖੋ “ਸਤ” (12) 
(6) ਸਟ, ਨੇਕ, ਵੇਖੋ “ਸਤ” (13) 
(7) ਸਚਾ ਪ੍ਰਭੂ, ਵੇਖੋ “ਸਤ” (7) 
(8) ਸਿਧੀ 
“ਨਾ ਸਤਿ ਦੁਖੀਆ ਨਾਂ ਸਤਿ ਸੁਖੀਆ ਨ ਸਤਿ ਪਾਣੀ ਜੰਤ ਫਿਰਹਿ। ”? 
- ਰਾਮ ੩, ਵਾਰ ੧੨ਸ, ੧, ੧:੧ (952) 
(9) ਸ਼ਰਧਾ ਨਾਲ (ਭਾਵ) ਅਸਲ ਭਾਵਨਾ ਨਾਲ 
“ਤਿਸੁ ਗੁਰ ਕਉ ਛਾਦਨ ਭੋਜਨ ਪਾਟ ਪਟੰਬਰ ਬਹੁ ਬਿਧਿ ਸਤਿ ਕਰਿ ਮੁਖਿ ਸੰਚਹੁ 
ਤਿਸੁ ਪੁੰਨ ਕੀ ਫਿਰਿ ਤੋਟਿ ਨ ਆਵੈ । ” 
- ਮਲਾ ੪, ੪, ੪:੨ (1264) 
(10) ਸਚੀ ਮੁਚੀ 
“ਸਤਿਗੁਰੂ ਕਲ ਸਤਿਗੁਰ ਤਿਲਕੁ ਸਤਿ ਲਾਗੇ ਸੋ ਪੈ ਤਰੈ । ” 
- ਸਵ ੨, ੫੪੫ (1391) 


ਸਤਿਆ ---- ਅਬਿਨਾਸੀ, ਅਟੱਲ 
“ਹਰਿ ਇਕੁ ਧਿਆਵਹਿ ਇਕੁ ਇਕੋ ਹਰਿ ਸਤਿਆ। ”? 
- ਸੋਰ ੪, ਵਾਰ ੯:੨ (646) 


ਸਤਿਗੁਰ ---- (1) ਸਚਾ ਗੁਰੂ ਚੰਗੀ ਸਿਖਿਆ ਦੇਣ ਵਾਲਾ ਗੁਰੂ, ਵੇਖੋ “ਸਤਗੁਰ” 
(2) ਪ੍ਰਭੂ, ਅਕਾਲਪੁਰਖ 
“ਮਨ ਮੇਰੇ ਸਤਿਗੁਰ ਕੈ ਭਾਣੈ ਚਲੁ। ? 
- ਸਿਰੀ ੩, ੫੯, ੧":੧ (37) 
“ਜਪਿ ਜਪਿ ਜੀਵਾ ਸਤਿਗੁਰ ਨਾਉ। ” 
- ਗਉ ੫, ੧੩੯, ੧:੨ (193) 


ਹੋਰ ਰੂਪ: 

ਸਤਿਗੁਰਏ - 

“ਆਦਿ ਗੁਰਏ ਨਮਹ। ਜੁਗਾਦਿ ਗੁਰਏ ਨਮਹ। 
ਸਤਿਗੁਰਏ ਨਮਹ। ਸ੍ਰੀ ਗੁਰਦੇਵਏ ਨਮਹ । ”” 


- ਗਉ ੫. ਸੁਖ ੧ਸ:੧ (262) 





489 


ਸਤਿਗੁਰਿ - 
“ਸਤਿਗੁਰਿ ਸੇਵਿਐ ਮਨੁ ਨਿਰਮਲਾ ਭਏ ਪਵਿਤੁ ਸਰੀਰ। ”” 
- ਸਿਰੀ ੩, ੨੫, ੧:੧ (69) 


“ਸਤਿਗੁਰੁ ਜਾਗਤਾ ਹੈ ਦੇਉ। ” (ਸਤਿਗੁਰੂ-ਦੇਵ (ਵਾਹਿਗੁਰੂ) ਜੀਉ'ਦਾ ਜਾਗਦਾ ਹੈ) 
- ਆਸਾ ਕਬ, ੧੪, ੧":੨ (479) 
--- ਸਚਾ/ਸਦਾ ਸਥਿਰ (ਇਕ ਰਸ), ਨਾਮ, ਹਰ ਕਾਲ ਵਿਚ ਇਕ ਰਸ ਰਹਿਣ ਵਾਲਾ, 
ਪ੍ਰਭੂ ਦੇ ਇਕ ਗੁਣ ਦਾ ਲਖਾਇਕ 
“ਸਤਿਨਾਮੁ ਪ੍ਰਭੁ ਕਾ ਸੁਖਦਾਈ। ” 
- ਗਉ ੫. ਸੁਖ ੧੬, ੬:੯ (284) 
“ਜਪਿ ਮਨ ਸਤਿਨਾਮੁ ਸਦਾ ਸਤਿਨਾਮੁ। ” 
- ਧਨਾ ੪, ੧੨, ੧":੧ (670) 
“ਕਹੈ ਰਵਿਦਾਸੁ ਨਾਮੁ ਤੇਰੋ ਆਰਤੀ ਸਤਿਨਾਮੁ ਹੈ ਹਰਿ ਭੋਗ ਤੁਹਾਰੇ । ” 
- ਧਨਾ ਰਵਿ, ੩, ੪:੨ (694) 
ਸਤਿਪੁਰਖ --- (1) ਪ੍ਰਭੂ (ਇਕ ਰਸ ਰਹਿਣ ਵਾਲਾ ਪੁਰਖ) 
““ਸਤਿਪੁਰਖ ਤੇ ਭਿੰਨ ਨ ਕੋਊ।” 
- ਗਉਂ ੫. ਬਾਅ ੩:੨ (250) 
ਹੋਰ ਰੂਪ: 
ਸਤਿਪੁਰਖੁ - 


“ਸਤਿਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ। ” 
- ਗਉ ੫. ਸੁਖ ੧੮ਸ:੧ (286) 


“ਸਤਿਪੁਰਖੁ ਜਾ ਕੋ ਹੈ ਨਾਉ।” 
- ਗੋਂਡ ੫, ੩, ੪:੧ (863) 
(2) ਪ੍ਰਭੂ ਦਾ ਇਕ ਗੁਣ 
“ਸਤਿਪੁਰਖੁ ਸਤਿਗੁਰੁ ਪਰਮੇਸਰੁ ਜਿਸੁ ਭੇਟਤ ਪਾਰਿ ਪਰਾਇਣਾ। ”” 
- ਮਾਰੂ ੫, ਸੋਲਾ ੭, ੫:੩ (1078) 
(3) ਸ੍ਰੇਸ਼ਟ ਪੁਰਖ 
“ਵਾਹੁ ਵਾਹੁ ਸਤਿਗੁਰੁ ਸਤਿਪੁਰਖੁ ਹੈ ਜਿਸ ਨੋ ਸਮਤੁ ਸਭ ਕੋਇ। ” 
- ਸਲੋ ੪, ੨੩ (1421) 
ਸਤਿਬਚਨ --- ਸ੍ਰੇਸ਼ਟ/ਸਚੇ/ਸਾਰਥਕ/ਠੀਕ ਬਚਨ 
“ਸਤਿਬਚਨ ਸਾਧੁ ਕਹਹਿ ਨਿਤ ਜਪਹਿ ਗੋਪਾਲ। ”” 
੍‌੍ - ਬਿਲਾ ੫, ੨੯, ੨:੧ (807) 
“ਸਤਿਬਚਨ ਵਰਤਹਿ ਹਰਿ ਦੁਆਰੇ। ? 
- ਗੋਂਡ ੫, ਅਸ ੧, ੭੨ (869) 
ਸਤਿਮਤੀ --- ਸਚੀ ਮਤ, ਸ੍ਰੇਸ਼ਟ ਬੁੱਧੀ 
“ਅਸਥਾਨੁ ਹਰਿ ਨਿਹ ਕੇਵਲੰ ਸਤਿਮਤੀ ਨਾਮ ਤਪੰ। ” 


- ਗੂਜ ੧, ਅਸ ੫, ੪:੨ (505) 





490 


ਸਤਿਵੰਤੁ ---- ਸਤਿਵਾਦੀ 
“ਸਤਿਵੰਤੁ ਹਰਿ ਨਾਮੁ ਮੰਤੁ ਨਵ ਨਿਧਿ ਨ ਨਿਖੁਟੈ । ? 
- ਸਵ ੪, ਕਲ ੭:੪ (1407) 


ਸਤਿਵਾਦੀ --- ਸਚ ਸੋਚਣ ਵਾਲਾ 
““ਅੰਮ੍ਰਿਤਸਰੁ ਸਤਿਗੁਰੁ ਸਤਿਵਾਦੀ ਜਿਤੁ ਨਾਂਤੈ ਕਊਆ ਹੰਸੁ ਹੋਹੈ। ” 
- ਗੂਜ ੪, ੨, ੪:੧ (493) 


€) 


ਸੰਤਾ ਨੇ 
“ਸੰਤੀ ਮੰਤੁ ਦੀਓ ਮੋਹਿ ਨਿਰਭਉ ਗੁਰ ਕਾ ਸਬਦੁ ਕਮਾਇਆ। ”? 
- ਗਉਂ ੫, ੧੨੫, ੩:੨ (206) 


“ਗੁਰਿ ਨਾਮੁ ਦਿੜਾਇਆ ਹਰਿ ਹਰਿ ਨਾਮੁ ਹਰਿ ਸਤੀ। ” 
- ਵਡ ੪, ਛੰਤ ੩, ੪:੫ (574) 
“ਇਕਨਾ ਨੋ ਨਾਉ ਬਖਸਿਉਨੁ ਅਸਥਿਰੁ ਹਰਿ ਸਤੀ। ”” 
- ਰਾਮ ੩, ਵਾਰ ੩:੨ (948) 
ਹੋਰ ਰੂਪ: 
ਸਤੇ - 
“ਹਰਿ ਸਤਿ ਸਤੇ ਮੇਰੇ ਬਾਬੁਲਾ ਹਰਿ ਜਨ ਮਿਲਿ ਜੰਵ ਸੁਹੰਦੀ। ? 
- ਸਿਰੀ ੪, ਛੰਤ ੧, ੩:੧ (78) 
(2) ਸੰਜਮੀ, ਸੰਤੋਖੀ 
“ਅਸੰਖ ਸਤੀ ਅਸੰਖ ਦਾਤਾਰੁ । ? 
- ਜਪੁ ੧, ੧੭੦੬ (4) 
(3) ਇਸਤ੍ਹੀ 
“ਗਉਤਮ ਸਤੀ ਸਿਲਾ ਨਿਸਤਾਰੀ। ”” 
- ਗੋਂਡ ਨਾਮ ੫, ੩:੪ (874) 
(4) (ਸੰ.) ਪਵਿੱਤਰ 
“ਬਿਨ ਸਤ ਸਤੀ ਹੋਇ ਕੈਸੇ ਨਾਰਿ। ? 
- ਗਉ ਕਬ, ੨੩, ੧:੧ (318) 
(5) ਸਤ/ਸਚ ਦਾ ਧਾਰਨੀ 
“ਨਾ ਹਉ ਜਤੀ ਸਤੀ ਨਹੀ ਪੜਿਆ ਮੂਰਖ ਮੁਗਧਾ ਜਨਮੁ ਭਇਆ। ” 
- ਆਸਾਂ ੧, ਸੋਪੁ ੩, ੨:੧ (12) 
(6) ਸਤਾ 
“ਸਤੀ ਪਹਰੀ ਸਤੁ ਭਲਾ ਬਹੀਐ ਪੜਿਆ ਪਾਸਿ। ”” 
- ਮਾਝ ੧, ਵਾਰ ੧੮ਸ, ੨, ੧੯ (146) 
(7) ਪਤੀ ਨਾਲ ਸੜ ਕੇ ਮਰ ਜਾਣ ਵਾਲੀ 
“ਕਿਰਤਿ ਸੰਜੋਗਿ ਸਤੀ ਉਠਿ ਹੋਈ। ”? 
- ਗਉ ੫, ੯੯, ੧":੨ (185) 


ਹੋਰ ਰੂਪ: 





491 


ਸਤੀਆ - (ਬਹੁ ਬਚਨ) 
“ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿ। ”? 
- ਸੂਹੀ ੩, ਵਾਰ ੬ਸ, ੩, ੧:੧ (787) 
(8) ਦਾਨੀ 
“ਇਕਿ ਸਤੀ ਕਹਾਵਹਿ ਤਿਨ ਬਹੁਤੁ ਕਲਪਾਵੈ । ”” 
- ਆਸਾ ੫, ੧, ੨:੩ (370) 
“ਸਤੀ ਪਾਪੁ ਕਰਿ ਸਤੁ ਕਮਾਹਿ। ” (ਦਾਨੀ ਪਾਪ ਦੀ ਕਮਾਈ ਕਰ ਦਾਤ (ਸਤ) 
ਦਿੰਦੇ ਹਨ) 
- ਰਾਮ ੩, ਵਾਰ ੧੧ਸ, ੧, ੧੧ (951) 
ਹੋਰ ਰੂਪ: 
ਸਤੀਆ - (ਬਹੁ ਵਚਨ) 
“ਸਤੀਆ ਮਨਿ ਸੰਤੋਖੁ ਉਪਜੈ ਦੇਕੈ ਕੈ ਵੀਚਾਰਿ। ? 
- ਆਸਾ ੧, ਵਾਰ ੬ਸ, ੧, ੧:੭ (466) 
(9) (ਸੰ.) ਸੋ ਭਾਵ ਬਹੁਤ 
“ਸਤੀ ਰੰਨੀ ਘਰੇ ਸਿਆਪਾ ਰੋਵਨਿ ਕੂੜੀ ਕੰਮੀ। ” 
- ਸਲੋ ੧, ੨੯:੩ (1412) 


ਵੇਖੋ “ਸੰਤ” 


“ਦਇਆ ਕਪਾਹ ਸੰਤੋਖੁ ਸੁਤੁ ਜਤੁ ਗੰਢੀ ਸਤੁ ਵਟੁ । ” 
- ਆਸਾ ੧, ਵਾਰ ੧੫ਸ, ੧, ੧੧ (471) 
(2) ਦਾਨ, ਵੇਖੋ “ਸਤ” (1) 
“ਕਰਮ ਧਰਮ ਤੁਮ ਚਉਪੜਿ ਸਾਜਹੁ ਸਤੁ ਕਰਹੁ ਤੁਮ ਸਾਰੀ। ” (ਦਇਆ ਦਾਨ) 
- ਬਸੰ ੫, ੧੮, ੨੧ (1185) 
(3) ਸਚ, ਪਵਿੱਤਰਤਾ, ਵੇਖੋ “ਸਤ” (3) 


€) 


ਸੰਤੁਸਟੁ ---- (1) (ਸੰ.) ਬਹੁਤ ਖੁਸ਼, ਪ੍ਰਸੰਨ ਰਾਜੀ 
“ਜਿਨਾ ਗੁਰਸਿਖਾ ਕਉ ਹਰਿ ਸੰਤੁਸਟੁ ਹੈ ਤਿਨੀ ਸਤਿਗੁਰ ਕੀ ਗਲ ਮੰਨੀ। ”” 
- ਵਡ ੪, ਵਾਰ ੧੨:੪ (591) 
(2) ਤ੍ਰਿਪਤ, ਸ਼ਾਂਤ 
“ਅਨਿ ਬਚਨਿ ਰਿੰਦੈ ਧਿਆਇ ਹਰਿ ਹੋਇ ਸੰਤੁਸਟੁ ਇਵ ਭਣੁ ਹਰਿ ਨਾਮੁ ਮੁਰਾਰੀ। ” 
- ਧਨਾ ੪, ੯, ੧੧੨ (669) 


(1) ਸਤਿ (ਸਚ) ਸਰੂਪ, ਵੇਖੋ “ਸਤੀ” (1) 
“ਕੰਠਿ ਲਾਇ ਦਾਸ ਰਖਿਅਨੁ ਨਾਨਕ ਹਰਿ ਸਤੇ । ”” 


- ਗੂਜ ੫, ਵਾਰ ੨੦:੫ (524) 
(2) ਸਚੋ (ਜਦੋ “ਸਤਿ” ਨਾਲ ਸਮਾਸ ਰੂਪ ਵਿਚ ਆਉਂਦਾ ਹੈ) 
“ਰਾਮੋ ਰਾਮ ਨਾਮੁ ਸਤੇ ਸਤਿ ਗੁਰਮੁਖਿ ਜਾਣਿਆ ਰਾਮ। ”” 
- ਆਸਾ ੪, ਛੰਤ ੯, ੮:੧ (444) 





492 


(3) ਗੁਰੂ ਅਰਜਨ ਸਾਹਿਬ ਦੇ ਦਰਬਾਰ ਦਾ ਕੀਰਤਨੀਆ ਜਿਸ ਦੀ ਆਪਣੇ ਸਾਥੀ 
ਰਾਏ ਬਲਵੰਡ ਨਾਲ ਰਲ ਕਿ ਲਿਖੀ ਗੁਰਸਤਰੁੀ ਦੀ ਵਾਰ ਗੁਰੂ ਗ੍ਰੰਥ ਸਾਹਿਬ ਵਿਚ 
ਰਾਮਕਲੀ ਵਿਚ ਦਰਜ਼ ਹੈ । 
“ਦਾਨੁ ਜਿ ਸਤਿਗੁਰ ਭਾਵਸੀ ਸੋ ਸਤੇ ਦਾਣੁ। ” 
- ਰਾਮ ਬਸ, ਵਾਰ ੬:੧੭ (968) 
ਆਦਰ, ਸਤਿਕਾਰ 
“4ਅਗੋ ਦੇ ਸਦਿਆ ਸੰਤੈ ਦੀ ਭਿਖਿਆ ਲਏ ਨਾਹੀ 
ਪਿਛੋ ਦੇ ਪਛੁਤਾਇ ਕੈ ਆਣਿ ਤਪੈ ਪੁਤੁ ਵਿਚਿ ਬਹਾਲਿਆ। ” 
- ਗਉ ੪, ਵਾਰ ੩੦ਸ, ੪, ੧:੨ (315) 
(ਸੰ.) ਸਬਰ, ਲੋਭ ਦਾ ਤਿਆਗ 
“ਗੁਰਮੁਖਿ ਗਾਰੜੁ ਜੇ ਸੁਣੇ ਮੰਨੇ ਨਾਉ ਸੰਤੋਸ਼। ” 
- ਮਾਰੂ ੧, ਅਸ ੨, ੪:੩ (1009) 
(1) (ਸੰ.) ਸਬਰ, ਰੱਜ ਤ੍ਰਿਪਤੀ, ਲੋਭ ਦਾ ਤਿਆਗ 
“ਕਮਰਬੰਦੁ ਸੰਤੋਖ ਕਾ ਧਨੁ ਜੋਬਨੁ ਤੇਰਾ ਨਾਮੁ। ? 
- ਸਿਰੀ ੧, ੭, ੨੩ (16) 


“ਬਿਨਾ ਸੰਤੋਖ ਨਹੀ ਕੋਊ ਰਾਜੈ। ” 


- ਗਉਂ ੫. ਸੁਖ ੧੨, ੫:੫ (279) 
ਹੋਰ ਰੂਪ: 
ਸੰਤੋਖੰ - 
“ਖਿਮਾ ਗਹੀ ਬ੍ਰਤੁ ਸੀਲ ਸੰਤੋਖੰ। ? 
- ਗਉ ੧, ੭, ੧:੧ (223) 
ਸੰਤੋਖਾ - 
“ਪੰਚ ਬਜਿਤੂੁ ਕਰੇ ਸੰਤੋਖਾ ਸਾਤ ਸੁਰਾ ਲੈ ਚਾਲੈ। ” 
- ਰਾਮ ੫, ੮੨੧੧ (885) 
ਸੰਤੋਖਾਏ - 
“ਪੀਸਨੁ ਪੀਸਿ ਓਢਿ ਕਾਮਰੀ ਸੁਖੁ ਮਨੁ ਸੰਤੋਖਾਏ। ”? 
- ਸੂਹੀ ੫, ੪੧, ੨੧ (745) 
ਸੰਤੋਖਿ - 
“ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ। ? 
- ਸਿਰੀ ੧, ੧੦, ੨੧੨ (17) 
“ਸਚੁ ਮਨਿ ਸਜਨ ਸੰਤੋਖਿ ਮੇਲਾ ਗੁਰਮਤੀ ਸਹੁ ਜਾਣਿਆ। ” (ਸੰਤੋਖ ਰਾਹੀਂ) 
- ਗਉ ੧. ਛੰਤ ੧, ੨:੫ (242) 
ਸੰਤੋਖਿਅਉ - 
“ਮਨੁ ਮਾਣਕੁ ਸੰਤੋਖਿਅਉ ਗੁਰਿ ਨਾਮੁ ਦ੍ਰਿੜਾਯਉ। ” 
- ਸਵ ੫, ਕਲ ੨੨ (1407) 
ਸੰਤੋਖਿਆ - 
“ਇਹੁ ਮਨੁ ਸਾਚਿ ਸੰਤੋਖਿਆ ਨਦਰਿ ਕਰੇ ਤਿਸੁ ਮਾਹਿ। (ਤ੍ਰਿਪਤ ਕੀਤਾ) 
- ਸਿਰੀ ੧, ੧੫, ੪:੧ (19) 





493 


“ਅੰਦਰੁ ਤ੍ਰਿਪਤਿ ਸੰਤੋਖਿਆ ਫਿਰਿ ਭੁਖ ਨ ਲਗੈ ਆਇ। ” (ਸ਼ਾਂਤ ਹੋ ਗਿਆ) 
- ਸੋਰ ੪, ਵਾਰ ੯ਸ, ੩, ੨:੩ (650) 
ਸੰਤੋਖੀਅਹਿ - 
“ਦਿਤੈ ਕਿਤੈ ਨ ਸੰਤੋਖੀਅਹਿ ਅੰਤਰਿ ਤਿਸਨਾ ਬਹੁ ਗਿਆਨੁ ਅੰਧਾਰੁ । ” 
- ਗਉ ੪, ਵਾਰ ੩੧ਸ, ੪, ੧:੪ (316) 
ਸੰਤੋਖੀਆਨਿ - 
“ਦਿਤੈ ਕਿਤੈ ਨ ਸੰਤੋਖੀਅਨਿ ਅੰਤਰਿ ਤ੍ਰਿਸਨਾ ਬਹੁਤੁ ਅਗ੍ਹਾਨੁ ਅੰਧਾਰੁ। ? 
- ਬਿਹਾ ੪, ਵਾਰ ੨ਸ, ੩, ੧:੮ (549) 
ਸੰਤੋਖੀਆ - 
“ਅਹਿਨਿਸਿ ਨਾਮਿ ਸੰਤੋਖੀਆ ਸੇਵਾ ਸਚੁ ਸਾਈ। ”? 
- ਆਸਾ ੧, ੨੦, ੩੯੧ (421) 
ਸੰਤੋਖੀਐ - 
“ਨਾਨਕ ਮਨ ਸੰਤੋਖੀਐ ਏਕਸੁ ਸਿਉ ਲਿਵ ਲਾਇ। ”” 
- ਗਉ ੫. ਥਿਤੀ ੭ਸ:੨ (298) 
ਸੰਤੋਖੁ - 
“ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ। ” 
- ਜਪੁ ੧, ੨੮੨੧ (6) 
(2) ਸ਼ਾਂਤੀ (ਭਾਵ) 
“ਮਨ ਤਨ ਭਏ ਸੰਤੋਖ ਪੂਰਨ ਪ੍ਰਭੁ ਪਾਇਆ। ”? 
ਹੁ - ਜੈਤ ੫, ਵਾਰ ੧੮:੪ (710) 
“ਮੇਟਿਆ ਜਨਮਾਂਤੁ ਮਰਣ ਭਉ ਭਾਗਾ ਚਿਤੁ ਲਾਗਾ ਸੰਤੋਖ ਸਰੇ। ? (ਸ਼ਾਂਤੀ ਦਾ 
ਸਰੋਵਰ) 
- ਸਵ ੪, ਕਲ ੪:੩ (1397) 
ਹੋਰ ਰੂਪ: 
ਸੰਤੋਖੁ - 
“ਸੰਤੋਖੁ ਭਇਆ ਸੰਸਾਰੇ। ? 
- ਸੋਰ ੫, ੮੫, ੧੩ (629) 
(1) ਸੰਤੋਖ ਵਾਲੇ, ਤ੍ਰਿਪਤ/ਸ਼ਾਂਤ 
“ਗਾਵਨਿ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ । ”? 
- ਜਪੁ ੧, ੨੭੧੯ (6) 


ਹੋਰ ਰੂਪ: 
ਸੰਤੋਖੀਆ - 
“ਸਚੁ ਮਿਲੈ ਸੰਤੋਖੀਆ ਹਰਿ ਜਪਿ ਏਕੈ ਭਾਇ। ” 


- ਸਿਰੀ ੧, ੧੨, ੧:੩ (18) 
ਸੰਤੋਖੀਂਈ - 
“ਸੇਵ ਕੀਤੀ ਸੰਤੋਖੀਈ ਜਿਨੀ ਸਚੋ ਸਚੁ ਧਿਆਇਆ। ” 
- ਆਸਾ ੧, ਵਾਰ ੭:੧ (466-67) 
(2) ਮੁਕਾ ਦਿੱਤਾ, ਖਤਮ ਕਰ ਦਿੱਤਾ 





494 


“ਸਗਲ ਸੰਤੋਖੀ ਦੇਰ ਜੇਠਾਨੀ। ? 
- ਆਸਾ ੫, ੩, ੩੪ (371) 


ਸੰਤੋਖੀਆ --- (1) ਸੰਤੋਖ ਵਾਲੇ (ਬਹੁ ਵਚਨ) ਵੇਖੋ “ਸੰਤੋਖੀ” 
(2) ਰਜੇ/ਤ੍ਰਿਪਿਤ ਰਹਿਣਾ, ਵੇਖੋ “ਸੰਤੋਖ” (1) 
“ਅਖੀ ਸੰਤੋਖੀਆ ਏਕ ਲਿਵ ਲਾਇ। ”” 
- ਵਡ ੩, ੭, ੨੧ (560) 
(3) (ਮੈਨੂੰ) ਸੰਤੋਖ ਆ ਜਾਵੇ 
“ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ। ”” 
- ਰਾਮ ੫, ਵਾਰ ੩ਸ, ੫, ੨:੨ (958) 
“ਗੁਰ ਕੈ ਸਬਦਿ ਸੰਤੋਖੀਆ ਨਾਨਕ ਬਿਗਸਾ ਨਾਇ। ”” (ਸੰਤੋਖ ਕਰਦਾ ਹਾਂ) 
- ਮਾਰੂ ੩, ਵਾਰ ੨ਸ, ੪, ੨:੨ (1087) 
ਹੋਰ ਰੂਪ: 
ਸੰਤੋਖੀਆ - 
“ਨਾਉ ਮਿਲੈ ਸੰਤੋਖੀਆ ਪਿਆਰੇ ਨਦਰੀ ਮੇਲਿ ਮਿਲਾਉ। ” (ਮੈ ਰਜ ਜਾਵਾਂ) 
- ਸੋਰ ੧, ਅਸ ੩, ੭:੩ (636) 
(1) ਸ਼ਾਂਤ ਹੋਏ, ਤ੍ਰਿਪਤ ਹੋਏ 
“ਨੇਤ ਸੰਤੋਖੇ ਏਕ ਲਿਵ ਤਾਰਾ। ” 
- ਗਉ ੧, ੮, ੨:੧ (224) 
ਹੋਰ ਰੂਪ: 
ਸੰਤੋਥੈ - 
“ਕੋਮਲ ਬਾਣੀ ਸਭ ਕਉ ਸੰਤੋਖੇ । ” (ਸ਼ਾਂਤ) ਤ੍ਰਿਪਤ ਕਰਦੀ ਹੈ) 
- ਗਉ ੫. ਥਿਤੀ ੧੨੫ (299) 
(2) ਸੰਤੋਖ ਆਵੈ 
“ਤੇਰੇ ਨਾਮਿ ਸੰਤੋਖੇ ਕਿਰਪਾ ਧਾਰਿ। ? 
- ਬਸੰ ੧, ਅਸ ੧, ੮:੪ (1187) 
(ਸੰ.) ਵੈਰੀ, ਦੁਸ਼ਮਣ 
“ਸਤਿਗੁਰੁ ਨਿਰਵੈਰੁ ਪੁਤ੍ਰ ਸਤ੍ਹ ਸਮਾਨੇ। ” 
- ਰਾਮ ੫, ੭ਸ, ੫, ੨:੧੦ (960) 
ਹੋਰ ਰੂਪ: 


ਸਤੂੰ - 
“ਮਿਤ੍ਰੰ ਤਜੰਤਿ ਸਤ੍ਹੰ ਦ੍ਰਿੜੰਤਿ ਅਨਿਕ ਮਾਯਾ ਬਿਸ੍ੀਰਨਹ। ” 
- ਸਸ ੫, ੪੯੨ (1358) 


ਸਤੂਹ - 
“ਉਪਦੇਸ ਸਮ ਮਿਤ੍ਰ ਸਤ੍ਹ ਭਗਵੰਤ ਭਗਤਿ ਭਾਵਨੀ। ”” 

- ਸਸ ੫, ੪੦੧੫ (1357) 
ਸੂ - 





495 


“ਬ੍ਰਹਮ ਗਿਆਨੀ ਕੈ ਮਿਤ ਸੜ _ਸਮਾਨਿ। ? 
੍‌ - ਗਉ ੫. ਸੁਖ ੮, ੨੫ (272) 
ਸਤ੍ਰੇਣ - 
“ਹਤੰ ਪੰਚ ਸਤ੍ੇਣ ਨਾਨਕ ਹਰਿ ਬਾਣੇ ਪ੍ਰਹਾਰਣਹ । ” 
- ਗਾਥਾ ੫, ੬੨ (1360) 


ਸਚਾ, ਹੋਰ ਵੇਖੋ “ਸਤ” (2) 
““ਸਾਧਸੰਗ ਸ੍ੇਹ ਸਤ੍ਰਿੰ ਸੁਖਯੰ ਬਸੰਤਿ ਨਾਨਕਹ। ” 


- ਸਸ ੫, ੨੧੪ (1354) 


ਸਾਥ, ਪੰਚਾਇਤ (ਸਲਾਹ)/ਵਿਚਾਰ ਕਰਨੀ) 
“ਮਨ ਹੀ ਨਾਲਿ ਝਗੜਾ ਮਨ ਹੀ ਨਾਲਿ ਸਥ ਮਨ ਹੀ ਮੰਝਿ ਸਮਾਇ। ? 

- ਸਿਰੀ ੪, ਵਾਰ ੧੨ਸ, ੩, ੨੫ (87) 
ਹੋਰ ਰੂਪ: 


ਸਥ -- 
“ਫੁਨਿ ਕੀਰਤਿਵੰਤ ਸਦਾ ਸੁਖ ਸੰਪਤਿ ਰਿਧਿ ਅਰੁ ਸਿਧਿ ਨ ਛੋਡਇ ਸਥੁ। ” (ਸਾਥ) 
- ਸਵ ੪, ਮਥੁ ੭:੨ (1404) 
ਸਥੈ - 
“ਅੰਧਾ ਝਗੜਾ ਅੰਧੀ ਸਥੈ। ” (ਪੰਚਾਇਤ/ਸਭਾ ਵਿਚ) 
- ਸੁਰ ੪, ਵਾਰ ੯ਸ, ੧, ੧੮ (1241) 


“ਦੁਰਗਮ ਸਥਾਨ ਸੁਗਮੰ ਮਹਾ ਦੂਖ ਸੂਖਣਹ। ” (ਵੇਖੋ ਸਥਾਨ) 

- ਸਸ ੫, ੪੪੯੧ (1358) 
(ਪੁਰਾਣੀਆਂ ਬੀੜਾਂ ਵਿਚ ਇਹ ਸ਼ਬਦ ਅੱਧੇ “ਸ” ਨਾਲ ਹੈ। ਮਹਾਨ ਕੋਸ਼ ਵਿਚ ਵੀ 
“ਸਥਾਨ? ਹੀ ਹੈ) 


“ਦੇਵ ਸਥਾਨੈ ਕਿਆ ਨੀਸਾਣੀ। ”” 
- ਰਾਮ ਬੇਣੀ, ੧, ੨੧ (974) 


(ਸੰ.) (1) ਹਮੇਸ਼ਾ, ਨਿਤ, ਸਦੇਵ, ਸਦਾ 
“ਕੇਤਿਆ ਦੂਖ ਭੂਖ ਸਦ ਮਾਰ। ” 
- ਜਪ ੧, ੨੫:੮ (5) 

“ਹਰਿ ਗੁਣ ਸਦ ਹੀ ਆਖਿ ਵਖਾਣੈ। ?” 

- ਆਸਾ ੫. ਸੋਪੁ ੨, ੩੨ (11) 
(2) (ਫਾ. ਸਦ) ਸੌ 
“ਜਨ ਨਾਨਕ ਬਲਿ ਬਲਿ ਸਦ ਬਲਿ ਜਾਈਐ ਤੇਰਾ ਅੰਤੁ ਨ ਪਾਰਾਵਰਿਆ। ” (ਸੌ 
ਵਾਰੀ) 

- ਗੂਜ ੫, ਸੋਦ ੫, ੪:੨ (101) 
(3) ਅਮਰ, ਹਮੇਸ਼ਾ ਰਹਿਣ ਵਾਲਾ 
“ਨਾਨਕ ਐਸੀ ਮਰਨੀ ਜੋ ਮਰੈ ਤਾ ਸਦ ਜੀਵਣੁ ਹੋਇ। ? 





496 


- ਬਿਹਾ ੪, ਵਾਰ ੧੭ਸ, ੩, ੨:੫ (555) 


-<< ਸਦਿਆ/ਕਿਹਾ ਜਾਵੇ, ਬੁਲਾਇਆ ਜਾਵੇ 
“ਬੇਸੁਆ ਕੈ ਘਰਿ ਬੇਟਾ ਜਨਮਿਆ ਪਿਤਾ ਤਾਹਿ ਕਿਆ ਨਾਮੁ ਸਦਈਆ। ”” 
- ਬਿਲਾ ੪, ਅਸ ੬, ੬:੨ (837) 


“ਨਿਰਗੁਣ ਰਾਖਿ ਲੀਆ ਸੰਤਨ ਕਾ ਸਦਕਾ। (ਬਰਕਤ) 
- ਤੁਖਾ ੫, ਛੰਤ ੧, ੪:੧ (1117) 
“ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹਗੁਰੂ ਤੇਰਾ ਸਭੁ ਸਦਕਾ। ” 
- ਸਵ ੪, ਗਥੰ ੧੧:੧ (1403) 


--- ਕਰਕੇ, ਸਦਕਾ 


“ਨਾਨਕ ਭਾਗਿ ਪਰਿਓ ਹਰਿ ਪਾਛੈ ਰਾਖੁ ਸੰਤ ਸਦਕਾਰੀ। ”” 
- ਸਾਰ ੫, ੨੫, ੨੧੨ (1209) 


- ਗਉਂ ੫, ਬਾਅ ੨੭੭ (255) 


“ਕਥਨੁ ਨ ਜਾਇ ਅਕਥੁ ਸੁਆਮੀ ਸਦਕੈ ਜਾਇ ਨਾਨਕੁ ਵਾਰਿਆ। ?” 
- ਸਿਰੀ ੫, ਛੰਤ ੩, ੫:੬ (81) 


ਸਦਣਹਾਰਾ -- ਬੁਲਾ ਭੇਜਣ ਵਾਲਾ 
“ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ। ” 
- ਗਉ ੧, ਸੋਹ ੧, ੪:੨ (12) 


€) 


ਪਕਾ ਰੰਗ 
“ਤੇਰਾ ਏਕੋ ਨਾਮੁ ਮਜੀਠੜਾ ਰਤਾ ਮੇਰਾ ਚੋਲਾ ਸਦਰੰਗ ਢੋਲਾ। ”” 
- ਸੂਹੀ ੧, ੨, ੧੯੧ (729) 


“ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ। ? 
- ਮਾਝ ੫, ਬਾਰਾ ੭:੭ (134) 


ਹੋਰ ਰੂਪ: 
ਸੰਦੜੀ - 
“ਜੀਉ ਹਮਾਰਾ ਖੰਨੀਐ ਹਰਿ ਮਨ ਤਨ ਸੰਦੜੀ ਵਥੁ। ? (ਦੀ) 
- ਗਉਂ ੫, ਵਾਰ ੧੮ਸ, ੫, ੧:੨ (322) 
“ਪਿਰੀਆ ਸੰਦੜੀ ਭੁਖ ਮੁ ਲਾਵਣ ਥੀ ਵਿਥਰਾ। ” 
੍‌੍ - ਮਾਰੂ ੫, ਵਾਰ ੧੩ਸ, ੫, ੨:੧ (1098) 


ਸੰਦੜੇ - 





497 


“ਮੰਦਰ ਮਿਟੀ ਸੰਦੜੇ ਪਥਰ ਕੀਤੇ ਰਾਸਿ ਜੀਉ। ”” 
- ਸੂਹੀ ੧, ਕੁਚ ੧:੯ (762) 


% 2੩੩ 


“ਅਠੇ ਪਹਿਰ ਭਉਦਾ ਫਿਰੈ ਖਾਵਣ ਸੰਦੜੈ ਸੂਲਿ। ” (ਦੇ) 
- ਗਉਂ ੫. ਵਾਰ ੮ਸ, ੫, ੨:੧ (319) 


(1) ਜਸ ਦਾ ਗੀਤ 
“ਤੇਰਾ ਸਦੜਾ ਸੁਣੀਜੈ ਭਾਈ ਜੇ ਕੋ ਬਹੈ ਅਲਾਇ। ”” 
(ਸ਼ਬਦਾਰਥ ਇਥੇ “ਸਦੜਾ” ਦਾ ਅਰਥ “ਸੁਨੇਹਾ” ਕਰਦਾ ਹੈ) 
- ਸੂਹੀ ੧, ੭, ੧੧ (730) 
(2) ਬੁਲਾਵਾ, ਸਦਾ 
““ਪਿਛਹੁ ਰਾਤੀ ਸਦੜਾ ਨਾਮੁ ਖਸਮ ਕਾ ਲੇਹਿ। ” 
- ਮਾਰੂ ੧, ੧, ੧੧ (989) 


“ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ। ” 
- ਗਉ ੧. ਸੋਹ ੧, ੪:੧ (12) 
(3) ਉਪਦੇਸ਼ 
“ਸਚੇ ਸੰਦਾ ਸਦੜਾ ਸੁਣੀਐ ਗੁਰ ਵੀਚਾਰਿ। ” 
- ਮਾਰੂ ੧, ਅਸ ੯, ੬:੧ (1015) 


“ਓਹੁ ਤੇਲੀ ਸੰਦਾ ਬਲਦੁ ਕਰਿ ਨਿਤ ਭਲਕੇ ਉਠਿ ਪ੍ਰਭਿ ਜੋਇਆ। ” (ਦਾ) 
- ਗਉਂ ੪, ਵਾਰ ੧੬ਸ, ੪, ੧:੫ (309) 


ਹੋਰ ਰੂਪ: 
ਸੰਦੀ - 
“ਜਗਜੀਵਨ ਪੁਰਖੁ ਤਿਆਗਿ ਕੈ ਮਾਣਸ ਸੰਦੀ ਆਸ। ” 


ਮਾਝ ੫, ਬਾਰ ੫੨ (134) 
ਸੰਦੀਆ - 
“ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ। ? 
- ਸਲੋ ਫਰ, ੧੧੩:੧ (1384) 
ਸੰਦੇ - 
“ਜੋ ਮਾਰੇ ਤਿਨਿ ਪਾਰਬ੍ਰਹਮਿ ਸੇ ਕਿਸੈ ਨ ਸੰਦੇ। ” (ਦੇ) 
- ਗਉ ੪, ਵਾਰ ੧੨:੭ (306) 
“ਵਾਉ ਸੰਦੇ ਕਪੜੇ ਪਹਿਰਹਿ ਗਰਬਿ ਗਵਾਰ। ”? 
ਲੁ - ਗਉ ੫. ਵਾਰ ੨ਸ, ੫, ੨:੧ (318) 
ਸੰਦੇ - 
“ਕੁਨੇ ਹੇਠਿ ਜਲਾਈਐ ਬਾਲਣ ਸੰਦੈ ਥਾਇ। ” 
- ਸਲੋ ਫਰ, ੭੨੧੨ (1381) 





498 


“ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ। ” 
- ਜਪੁ ੧, ੨:੪ (1) 


“ਕਰਣੀ ਕਲਮਾ ਆਖਿ ਕੈ ਤਾ ਮੁਸਲਮਾਣੁ ਸਦਾਇ। ” 
- ਮਾਝ ੧, ਵਾਰ ੭ਸ, ੧, ੩:੪ (141) 
ਹੋਰ ਰੂਪ: 
ਸਦਾਇਦੇ - 
“ਹਉ ਢਾਢੀ ਕਾ ਨੀਚ ਜਾਤਿ ਹੋਰਿ ਉਤਮ ਜਾਤਿ ਸਦਾਇਦੇ । (ਆਖੇ ਜਾਂਦੇ ਹਨ) 
- ਆਸਾ ੧, ਵਾਰ ੯:੪ (468) 
ਸਦਾਇਨਿ - 
“ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ। ” 
- ਮਾਝ ੫, ੯, ੨੩ (97) 
ਸਦਾਈਐ - 
“ਚਉਧਰੀ ਰਾਉ ਸਦਾਈਐ ਜਲਿ ਬਲੀਐ ਅਭਿਮਾਨ। ” (ਆਖੇ ਜਾਂਦੇ ਹਨ) 
- ਸਿਰੀ ੧, ਅਸ ੧੬, ੬:੨ (63) 
ਸਦਾਏ - 
“ਨਾਉ ਸਦਾਏ ਆਪਣਾ ਹੋਵੈ ਸਿਧੁ ਸੁਮਾਰੁ। ? (ਅਖਵਾਏ) 
- ਸਿਰੀ ੧, ੮, ੨:੨ (17) 
ਸਦਾਵਹਿ - 
“ਇਕਿ ਸਾਹ ਸਦਾਵਹਿ ਸੰਚਿ ਧਨੁ ਦੂਜੈ ਪਤਿ ਖੋਈ। ” (ਅਖਵਾਏ) 
- ਮਲਾ ੧, ਵਾਰ ੧੨੫ (1283) 
ਸਦਾਂਵੈ - 
“ਹਰਿ ਜਨੁ ਉਤਮੁ ਭਗਤੁ ਸਦਾਵੈ ਆਗਿਆ ਮਨਿਸੁਖੁ ਪਾਈ। ” 
- ਆਸਾ ਕਬ, ੧੬, ੪:੧ (480) 
ਸਦਾਇਆ --- ਬੁਲਾਇਆ 
“ਸਤਿਗਰਿ ਭਾਣੈ ਆਪਣੈ ਬਹਿ ਪਰਵਾਰੁ ਸਦਾਇਆ। ”? 
- ਰਾਮ ਸੂਦ, ੪:੧ (923) 
ਸਦਾਈਐ --- (1) ਕਹੇ/ਆਖੇ ਜਾਂਦੇ ਹਨ, ਵੇਖੋ “ਸਦਾਇ” 
(2) ਮੰਗਾਈਏ 
“ਕਲਉ ਮਸਾਜਨੀ ਕਿਆ ਸਦਾਈਐ ਹਿਰਦੈ ਹੀ ਲਿਖਿ ਲੇਹੁ । ? 
- ਸਿਰੀ ੪, ਵਾਰ ਪਸ, ੩, ੧:੧ (84) 
(3) ਅਖਵਾਈਏ 
“ਜੋ ਲੋੜਹਿ ਚੰਗਾ ਆਪਣਾ ਕਰਿ ਪੁੰਨਹੁ ਨੀਚੁ ਸਦਾਈਐ। ” 
- ਆਸਾ ੧, ਵਾਰ ੫:੩ (465) 


“ਹਰਿ ਪੁਛਿਆ ਢਾਢੀ ਸਦਿ ਕੈ ਕਿਤੁ ਅਰਥਿ ਤੂੰ ਆਇਆ। ” 





499 


- ਸਿਰੀ ੪, ਵਾਰ ੨੧:੩ (91) 
ਹੋਰ ਰੂਪ: 
ਸਦਿਅਹੁ - 
“ਕੇਸੋ ਗੋਪਾਲ ਪੰਡਿਤ ਸਦਿਅਹੁ ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ।” 
- ਰਾਮ ਸੁੰਦ, ੫:੨ (923) 
ਸਦਿਆਂ - 
“ਘਅਗੋ ਦੇ ਸਦਿਆ ਸਤੈ ਦੀ ਭਿਖਿਆ ਲਏ ਨਾਹੀ 
ਪਿਛੋ ਦੇ ਪਛੁਤਾਇ ਕੈ ਆਣਿ ਤਪੈ ਪੁਤੁ ਵਿਚਿ ਬਹਾਲਿਆ। ” 
- ਗਉ ੪, ਵਾਰ ੩੦ਸ, ੪, ੧:੨ (315) 


- ਮਾਝ ੧, ਵਾਰ ੧ਸ, ੧, ੨:੧੪ (138) 


“£ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ। ” (ਬੁਲਾਏ ਜਾਣ ਤੇ) 
- ਸਾਰ ੪, ਵਾਰ ਪਸ, ੨, ੧੮ (1239) 
“ਆਪੇ ਸਦੇ ਢਿਲ ਨ ਹੋਇ। ? (ਬੁਲਾਏ) 
- ਪੁਭਾ ੧, ਅਸ ੫, ੪੧੧ (1344) 


(2) ਤੁਰੰਤ, ਫੋਰਨ (ਮਹਾਨਕੋਸ਼) 
“ਆਆਪੇ ਦੇਵੈ ਸਦਿ ਬੁਲਾਏ । ”” 


- ਮਾਝ ੩, ਅਸ ੨੯, ੮:੧ (127) 


“ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ। ? 
- ਆਸਾ ੧, ਵਾਰ ੨੦ਸ, ੧, ੧:੨ (473) 


“ਸਦੀਵ ਗਨੀਵ ਸੁਹਾਵਨੇ ਰਾਮ ਨਾਮ ਗ੍ਰਿਹਿ ਮਾਲ। ” 
- ਗਉ ੫, ਬਾਅ ੧੮੬ (253) 
(2) ਸਦਾ ਕਾਇਮ ਰਹਿਣ ਵਾਲਾ 
“ਨਾਨਕ ਆਪਿ ਸਦੀਵ ਹੈ ਪੂਰਾ ਜਿਸੁ ਭੰਡਾਰੁ। ” 
- ਸਾਰ ੪, ਵਾਰ ੪ਸ, ੨, ੨:੫ (1239) 


(1) (ਅ. ਸਦਾਅ) ਭਿਖਿਆ ਲਈ ਦਿਤੀ ਆਵਾਜ਼ 
“ਇਕਿ ਵਣ ਖੰਡਿ ਬੈਸਹਿ ਜਾਇ ਸਦੁ ਨ ਦੇਵਹੀ। ” 
- ਮਲਾ ੧, ਵਾਰ ੧੫:੧ (1284) 
(2) ਸਬਦ ਉਪਦੇਸ਼ (ਭਾਵ) 
“ਨਾਨਕ ਸੋ ਪ੍ਰਭੁ ਮੈ ਮਿਲੈ ਹਉ ਜੀਵਾ ਸਦੁ ਸੁਣੇ । ” 
- ਕਾਨ ੪, ਵਾਰ ੧੨ਸ, ੪, ੨:੨ (1317) 


(ਸੰ.) ਇਕ ਰੰਗ, ਸੁਹਾਗ ਦੀ ਨਿਸ਼ਾਨੀ, ਜੋ ਸੁਹਾਗਨਾਂ ਚੀਰ ਵਿਚ ਪਾਂਦੀਆਂ ਹਨ। 
“ਬਸੰਤੀ ਸੰਦੂਰ ਸੁਹਾਈ। ” 





500 


- ਰਾਗ ੧:੨੬ (1430) 


“ਨਾਨਕੁ ਆਥੈ ਗੋਰ ਸਦੇਈ ਰਹਿਓ ਪੀਣਾ ਖਾਣਾ। ” 
- ਸਿਰੀ ੧, ੨੮, ੪੨੨ (24) 


ਸੰਦੇਸਰਾ ---- ਸੁਨੇਹਾ, ਪੈਗਾਮ 
“ਸੁਣਿ ਸਾਜਨ ਪ੍ਰੇਮ ਸੰਦੇਸਰਾ ਅਖੀ ਤਾਰ ਲਗੰਨਿ। ” 
- ਗਉਂ ੪, ਵਾਰ ਪਸ, ੪, ੧:੧ (302) 

ਹੋਰ ਰੂਪ: 
ਸੰਦੇਸਾ - 
“ਸੰਤ ਦੇਉ ਸੰਦੇਸਾ ਪੈ ਚਰਣਾਰੇ ਜੀਉ । ? 

- ਗਉਂ ੫, ੧੬੭", ੧:੩ (217) 
ਸਦੇਸਾ - 
“ਹਉ ਸਿਰੁ ਅਰਪੀ ਤਿਸੁ ਮੀਤ ਪਿਆਰੇ ਜੋ ਪੁਭ ਦੇਇ ਸਦੇਸਾ। ”” 

- ਗਉ ੫. ਛੰਤ ੧, ੩:੨ (247) 
ਸੰਦੇਸਿਆ - 
“ਸੁਨਤ ਸੰਦੇਸਿਆ ਹਾਂ। ”” 

- ਆਸਾ ੫, ੧੬੩, ੧":੨ (410) 


“ਬੰਭਾ ਨਿਗ੍ਰਹਿ ਸਨੇਹੁ ਕਰਿ ਨਿਰਵਾਰੋ ਸੰਦੇਹ। ” 
- ਗਉਂ ਕਬ, ਬਾਅ ੧੧:੧ (340) 
“ਸੋਈ ਸਹੀ ਸੰਦੇਹ ਨਿਵਾਰੈ। ? 
- ਗਉ ਕਬ, ਬਾਅ ੪੧":੨ (342) 


“ਸਤਿਗੁਰੁ ਸੇਵਿ ਦਿਨੁ ਰਾਤਿ ਸਦੇਰੇ । ” 
- ਮਾਰੂ ੫, ਸੋਲਾ ੨, ੧੧੨ (1073) 


(ਸੰ.) ਸੰਧੂਰ (ਮਹਾਨਕੋਸ਼) ਨਾਰੀਅਲ ਜੋ ਸਤੀ ਹਥ ਵਿਚ ਪਕੜ ਕੇ ਸਤੀ ਹੁੰਦੀ ਹੈ। 
ਪਾਨ ਦਾ ਬੀੜਾ ਜੋ ਯੋਧੇ ਯੁੱਧ ਵਿਚ ਲੈਂਦੇ ਹਨ (ਕੋਸ਼) ਖੰਡਾ ਜੋ ਸੂਰਮੇ ਯੁੱਧ ਵਾਸਤੇ 
ਪਕੜਦੇ ਹਨ (ਬਾਣੀ ਪ੍ਰਕਾਸ਼) 
“ਅਬ ਤਉ ਜਰੇ ਮਰੇ ਸਿਧਿ ਪਾਈਐ ਲੀਨੋ ਹਾਥਿ ਸੰਧਉਰਾ। ”” 

- ਗਉਂ ਕਬ, ੬੮, ੧":੨ (338) 


ਭਗਤ ਨਾਮਦੇਵ ਦਾ ਸਮਕਾਲੀ ਸਿੰਧ ਪ੍ਰਾਂਤ ਦੇ ਪਿੰਡ ਸਿਹਵਾਂ ਦਾ ਵਾਸੀ ਕਸਾਈ ਜਿਸ ਨੂੰ 
ਆਤਮ ਗਿਆਨੀ ਦੀ ਸੰਗਤ ਵਿਚ ਭਗਤੀ ਦੀ ਚੇਟਕ ਲੱਗੀ, ਇਸ ਦੇ ਦੇਹਰਾ ਸਰਹਿੰਦ 
ਵਿਚ ਹੈ, ਗੁਰੂ ਗ੍ਰੰਥ ਸਾਹਿਬ ਵਿਚ ਇਸ ਦਾ ਇਕ ਸ਼ਬਦ ਦਰਜ਼ ਹੈ । 
“ਅਉਸਰ ਲਜਾ ਰਾਖਿ ਲੇਹੁ ਸਧਨਾ ਜਨੁ ਤੋਰਾ। ” 

- ਬਿਲਾ ਸਧ, ੧, ੪:੨ (858) 


ਸਧਰਨਾ ---- (ਸੰ.) ਸੰਘਾਰ ਕਰਨਾ (ਮਹਾਨਕੋਸ਼) ਆਸਰਾ ਦੇਣਾ (ਸ਼ਬਦਾਰਥ/ਬਾਣੀ ਪ੍ਰਕਾਸ਼) 





501 


“ਆਪਿ ਉਪਾਵਨ ਆਪਿ ਸਧਰਨਾ। ”” 
- ਬਿਲਾ ੫, ੭, ੧:੧ (803) 


“ਸੇਜ ਸਧਾ ਸਹਜੁ ਛਾਵਾਣੁ ਸੰਤੋਖੁ ਸਰਾਇਚਉ ਸਦਾ ਸੀਲ ਸੰਨਾਹੁ ਸੋਹੈ । ” 
- ਸਵ ੪, ਕਲ ੧੦੧ (1398) 


“ਬਰਸੁ ਪਿਆਰੇ ਮਨਹਿ ਸਧਾਰੇ ਹੋਇ ਅਨਦੁ ਸਦਾ ਮਨਿ ਚਾਉ। ” 

- ਮਲਾ ੫, ੭, ੧੨ (1268) 

ਸਧਾਰਣ ---- ਆਸਰੇ (ਸ਼ਬਦਾਰਥ), ਧਾਰਨ ਕਰਨਾ, ਭਰਨਾ (ਮਹਾਨਕੋਸ਼) 
“ਗਰਬ ਨਿਵਾਰਣ ਸਰਬ ਸਧਾਰਣ ਕਿਛੁ ਕੀਮਤਿ ਕਹੀ ਨ ਜਾਈ ਹੇ। ” 
- ਮਾਰੂ ੫, ਸੋਲਾ ੧, ੪:੩ (1071) 

ਹੋਰ ਰੂਪ: 
ਸਧਾਰਨ - 
“ਕਲਿਮਲ ਡਾਰਨ ਮਨਹਿ ਸਧਾਰਨ ਇਹ ਆਸਰ ਮੋਹਿ ਤਰਨਾ। ” (ਆਸਰਾ ਦੇਣ 
ਵਾਲੇ) 

- ਦੇਵ ੫, ੧੬, ੧":੨ (531) 


ਸਧਾਰਣਾ ---- ਸੁਧਾਰਦਾ ਹੈ, ਸੰਵਾਰਦਾ ਹੈ 
“ਤਿਸੁ ਜਨ ਕੈ ਸੰਗਿ ਤਰੈ ਸਭੁ ਕੋਈ ਸੋ ਪਰਵਾਰ ਸਧਾਰਣਾ। ”” 


- ਮਾਰੂ ੫, ਸੋਲਾ ੬, ੧੫:੩ (1077) 
ਹੋਰ ਰੂਪ: 
ਸਧਾਰੀ - 
“ਪਰਉਪਕਾਰੀ ਸਰਬ ਸਧਾਰੀ ਸਫਲ ਦਰਸਨ ਸਹਜਾਇਆ। ”” 
- ਦੇਵ ੫, ੨੪, ੨੯੧ (533) 
ਸਧਾਰੁ - 
“ਹਰਿ ਜਨੁ ਪਰਵਾਰੁ ਸਧਾਰੁ ਹੈ ਇਕੀਹ ਕੁਲੀ ਸਭੁ ਜਗਤੁ ਛਡਾਵੈ । ? 
- ਗਉਂ ੪, ੪੬, ੨:੩ (166) 
ਸਧਾਰੇ - 
“ਉਨ ਸਮ੍ਾਰਿ ਮੇਰਾ ਮਨੁ ਸਧਾਰੇ। ” (ਸੁਧਰਦਾ ਹੈ) 
- ਦੇਵ ੫, ੨੫, ੨੨ (533) 
“ਸਾਧ ਜਨਾ ਕੀ ਰੇਨ ਨਾਨਕ ਮੰਗਲ ਸੂਖ ਸਧਾਰੇ। ” (ਸੁੱਖ ਸੰਵਾਰਦੀ/ ਦਿੰਦੀ ਹੈ) 
- ਧਨਾ ੫, ੩੧, ੨੨ (679) 
(1) ਸੁਧਾਰੇ, ਸੰਵਾਰੇ ਵੇਖੋ “ਸਧਾਰਣਾ 
(2) ਆਸਰਾ 
“ਜਾ ਕੀ ਧੀਰਕ ਇਸੁ ਮਨਹਿ ਸਧਾਰੇ। ” (ਮਨ ਨੂੰ ਆਸਰਾ ਦਿੰਦੀ ਹੈ) 
`_ = ਸੂਹੀ ੫, ੧੩, ੩:੧ (739) 
ਹੋਰ ਰੂਪ: 





502 


ਸਧਾਂਰੈ - 
“ਭੰਡਾਰ ਦਰਬ ਅਰਬ ਖਰਬ ਪੇਖਿ ਲੀਲਾ ਮਨੁ ਸਧਾਰੈ। ” (ਮਨ ਨੂੰ ਢਾਰਸ 
ਬੰਨ੍ਹਦਾ/ਆਸਰਾ ਦਿੰਦਾ ਹੈ) 
- ਰਾਮ ੫, ੬੦, ੧:੧ (901) 
ਸਧਾਰੋ - 
“ਨਾਨਕ ਦਾਸ ਗੋਬਿੰਦ ਸਰਣਾਈ ਹਰਿ ਪ੍ਰੀਤਮੁ ਮਨਹਿ ਸਧਾਰੋ । (ਆਸਰਾ) 
- ਸੂਹੀ ੫, ਛੰਤ ੧੧, ੩:੬ (785) 


- ਗਉਂ ੧, ਅਸ ੧੬, ੭:੨ (228) 


“ਅਰਧ ਉਰਧ ਕੀ ਸੰਧਿ ਕਿਉ ਜਾਨੈ। ” 
- ਗਉ ੧, ਅਸ ੧੬, ੭:੧ (228) 
“ਗੁਰ ਚੇਲੇ ਕੀ ਸੰਧਿ ਮਿਲਾਏ । ”” 
- ਰਾਮ ੧, ੫, ੪੪੨ (877) 
“ਕੋ ਗਿਰਹੀ ਕਰਮਾ ਕੀ ਸੰਧਿ। ” (ਕਰਮਾਂ ਦੀ ਮਿਟਾਉਣ ਵਾਲੇ ਭਾਵ ਕਰਮ ਕਾਂਡੀ) 
- ਬਸੰ ੩, ੩, ੩:੩ (1169) 
(3) ਸਥਿਤ (ਮਹਾਨਕੋਸ਼) 
“ਤ੍ਰਿਕੁਟੀ ਸੰਧਿ ਮੈ ਪੇਖਿਆ ਘਟ ਹੂ ਘਟ ਜਾਗੀ। ” (ਸੰਸਾਰ ਵਿਚ ਸਥਿਤ) 
- ਬਿਲਾ ਕਬ, ੧੧, ੨:੧ (857) 
(“ਸ਼ਬਦਾਰਥ” ਇਥੇ ਵੀ ਅਰਥ “ਮੇਲ” ਕਰਦਾ ਹੈ ਤਿੰਨ ਗੁਣਾਂ ਦੇ ਮੇਲ ਵਿਚ ਭਾਵ 
ਸੰਸਾਰ ਵਿਚ) 
(4) ਸੰਧਿਆ, ਪਾਠ ਪੂਜਾ, ਉਹ ਪਾਠ ਪੂਜਾ ਜੋ ਸਵੇਰੇ, ਦੁਪਹਿਰੇ ਤੇ ਸ਼ਾਮ ਨੂੰ ਕੀਤੀ 
ਜਾਂਦੀ ਹੈ। 


- ਸਾਰ ੫, ੧੩੧, ੨:੧ (1229) 


“ਪੜਿ ਪੁਸਤਕ ਸੰਧਿਆ ਬਾਦੰ। ” (ਸੰਧਿਆ ਕਰਦੇ) 
- ਆਸਾ ੧, ਵਾਰ ੧੪ਸ, ੧, ੨੧ (470) 
“ਏਹਾ ਸੰਧਿਆ ਪਰਵਾਣੁ ਹੈ ਜਿਤੁ ਹਰਿ ਪ੍ਰਭੁ ਮੇਰਾ ਚਿਤਿ ਆਵੈ। ” 
- ਬਿਹਾ ੪, ਵਾਰ ੨੩ਸ, ੩, ੧:੧ (553) 
ਸੰਧਿਆ ==-- (1) ਸ਼ਾਮ 
“ਸੰਧਿਆ ਪ੍ਰਾਤ ਇਸ੍ਾਨੁ ਕਰਾਹੀ। ” 
- ਗਉ ਕਬ, ੫, ੧:੧ (324) 


(2) ਪਾਠ-ਪੂਜਾ ਦਾ ਕਰਮ, ਵੇਖੋ “ਸੰਧਿ” (4) 
“ਸੰਧਿਆ ਤਰਪਣੁ ਕਰਹਿ ਗਾਇਤ੍ਰੀ ਬਿਨੁ ਬੂਝੇ ਦੁਖੁ ਪਾਇਆ। ” 
- ਸੋਰ ੩, ੧੦, ੨੨ (603) 





503 


(3) ਮਾਰਿਆ 
“ਹਰਿ ਜਨ ਹਰਿ ਹਰਿ ਚਉਦਿਆ ਸਰੁ ਸੰਧਿਆ ਗਵਾਰ। ”” 
- ਕਾਨ ੪, ਵਾਰ ੧੩ਸ, ੪, ੧੧ (1317) 
(4) ਖਿਚਿਆ 
“ਨਾਨਕ ਹਰਿ ਜਨ ਹਰਿ ਲਿਵ ਉਬਰੇ ਜਿਨ ਸੰਧਿਆ ਤਿਸੁ ਫਿਰਿ ਮਾਰ। ”? 
- ਕਾਨ ੪, ਵਾਰ ੧੩ਸ, ੪, ੧:੨ (1318) 


- ਪ੍ਰਭਾ ਬੇਣੀ, ੧, ੨:੩ (1351) 


“ਸੰਧਿਕ ਤੋਹਿ ਸਾਧ ਨਹੀ ਕਹੀਅਉ ਸਰਨਿ ਪਰੇ ਤੁਮਰੀ ਪਗਰੀ। ” 
- ਬਿਲਾ ਕਬ, ੬, ੨:੧ (856) 
ਸੰਧੂਰਏ ---- ਮਸਤ ਹੁੰਦਾ ਹੈ 
“ਸਾਰੰਗ ਜਿਉ ਪਗੁ ਧੰਰੈ ਠਿਮਿ ਠਿਮਿ ਆਪਿ ਆਪੁ ਸੰਧੂਰਏ। ” 

- ਵਡ ੧, ਛੰਤ ੨, ੮:੪ (567) 
ਵੇਖੋ “ਸੰਦੂਰ” ਹਲਦੀ ਆਉਲਾ ਮਿਲਾਕੇ ਬਣਾਇਆ ਇਕ ਲਾਲ ਰੰਗ ਜੋ ਸੁਹਾਗਣ 
ਆਪਣੇ ਚੀਰ ਵਿਚ ਸੁਹਾਗ ਦੀ ਨਿਸ਼ਾਨੀ ਵਜੋ` ਪਾਉ'ਦੀਆਂ ਹਨ। 

“ਚੰਦਨੁ ਮੋਲਿ ਅਣਾਇਆ ਕੁੰਗੂ ਮਾਂਗ ਸੰਧੂਰੁ । ” 
- ਸਿਰੀ ੧, ੧੩, ੪:੧ (19) 


ਹੋਰ ਰੂਪ: 
“ਮਾਠਿ ਗੁੰਦਾਈ ਪਟੀਆ ਭਰੀਐ ਮਾਗ ਸੰਧੂਰੇ । ” 


- ਵਡ ੧, ੩, ੧:੧੧ (558) 


“ਸਰੁ ਸੰਧੇ ਆਗਾਸ ਕਉ ਕਿਉ ਪਹੁਚੈ ਬਾਣੁ । ” 
- ਮਾਝ ੧, ਵਾਰ ੨੨ਸ, ੨, ੨੬ (148) 


(1) ਬ੍ਹਮਾ ਦੇ ਚਾਰ ਮਾਨਸਕ ਪੁੱਤਰਾਂ ਵਿਚੋ” ਵੱਡਾ; ਬ੍ਰਹਮਾ ਦੇ ਚਾਰ ਪੁੱਤਰ ਹਨ। 
ਸਨਕ, ਸਨੰਦਨ, ਸਨਾਤਨ ਤੇ ਸਨਤ ਕੁਮਾਰ - ਇਨ੍ਹਾਂ ਨੂੰ ਵਿਸ਼ਨੂੰ ਵਲੋ ਸਦਾ ਜਵਾਨ 
ਰਹਿਣ ਦਾ ਵਰ ਪ੍ਰਾਪਤ ਸੀ। 
ਦੁਲਭਾਵਉ । ” 

- ਆਸਾ ੫, ੧੨੧, ੨:੨ (401) 
(2) ਸ਼ੁਨਕ ਦੇ ਪੁੱਤਰ ਅਥਰਵ ਵੇਦ ਆਚਾਰੀਆ ਰਿਖੀ ਸੌਨਕ ਦਾ ਰਚਿਆ ਗ੍ਰੰਥ 
“ਸੌਨਕੀਯ? 
“ਬਿਆਸ ਮਹਿ ਲੇਖੀਐ ਸਨਕ ਮਹਿ ਪੇਖੀਐ ਨਾਮ ਕੀ ਨਾਮਨਾ ਸਪਤ ਦੀਪਾ। ” 

- ਮਲਾਂ ਰਵਿ, ੨, ੧੨ (1293) 





504 


ਸਨਕਾਦਿ --- ਸਨਕ ਆਦਿ, ਸਨਕ ਤੇ ਉਸ ਦੇ ਹੋਰ ਭਰਾ, ਦੇਵ ਕੁਮਾਰ 
“ਸਿਵ ਸਨਕਾਦਿ ਜਾਸੁ ਗੁਨ ਗਾਵਹਿ ਤਾਸੁ ਬਸਹਿ ਮੇਰੇ ਪ੍ਰਾਨਾਨਾਂ। ? 
- ਗਉ ਕਬ, ੭੪, ੧”":੨ (339) 
ਹੋਰ ਰੂਪ: 
ਸਨਕਾਦਿਕ - 
“ਬਰਮਾਦਿਕ ਸਨਕਾਦਿਕ ਚਾਹੈ । ”” 
- ਗਉ ੫, ੧੨੭", ੨:੧ (203) 
ਸਨਤ ਕੁਮਾਰ - ਬ੍ਹਮਾ ਦੇ ਚਾਰ ਆਤਮਕ ਪੁੱਤਰਾਂ ਵਿਚੋ ਸਭ ਤੋ” ਛੋਟਾ 
“ਬ੍ਹਮਾਦਿਕ ਸਨਕਾਦਿਕ ਸਨਕ ਸਨੰਦਨ ਸਨਾਤਨ ਸਨਤ ਕੁਮਾਰ ਤਿਨ ਕਉ ਮਹਲੂ 
ਦੁਲਭਾਵਉ । ” 
- ਆਸਾ ੫, ੧੨੧, ੨:੨ (401) 


(ਸਨੰਦਨ ਦਾ ਸੰਖੇਪ) ਬ੍ਰਹਮਾ ਦਾ ਪੁੱਤਰ 
““ਸਨਕ ਸਨੰਦ ਅੰਤੁ ਨਹੀ ਪਾਇਆ। ”? 
- ਆਸਾ ਕਬ, ੧੦, ੧:੧ (478) 
ਹੋਰ ਰੂਪ: 
ਸਨੰਦਨ - 
““ਸਨਕ ਸਨੰਦਨ ਨਾਰਦ ਮੁਨਿ ਸੇਵਹਿ ਅਨਦਿਨੁ ਜਪਤ ਰਹਹਿ ਬਨਵਾਰੀ। ” 
- ਗੂਜ ੪੩, ਅਸ ੧, ੨੧ (507) 


ਸਨਦੀਆ --- ਨਦੀਆਂ ਸਹਿਤ 
“ਰੋਗੀ ਸਾਤ ਸਮੁੰਦ ਸਨਦੀਆ ਖੰਡ ਪਤਾਲ ਸਿ ਰੋਗਿ ਭਰੇ। ? 
- ਭੈਰ ੧, ਅਸ ੧, ੫:੧ (1153) 


(1) (ਸੰ.) ਸਬੰਧ, ਮੇਲ, ਸੰਜੋਗ 
“ਨਾਨਕ ਉਬਰੇ ਜਪਿ ਹਰੀ ਸਾਧਸੰਗਿ ਸਨਬੰਧ। ”” 
- ਗਉ ੫, ਬਾਅ ੩੦ਸ:੨ (256) 
“ਪਉਣੈ ਪਾਣੀ ਅਗਨੀ ਕਾ ਸਨਬੰਧ। ” (ਸੰਜੋਗ) 
- ਮਲਾ ੧, ੯, ੪:੨ (1257) 
ਹੋਰ ਰੂਪ: 


€) 


ਸਨਬੰਧੁ - 
“ਮੰਨੈ ਧਰਮ ਸੇਤੀ ਸਨਬੰਧੁ। ? (ਸੰਜੋਗ ਮਿਲਾਪ) 
- ਜਪੁ ੧, ੧੪੪ (3) 
“ਨਾਮੁ ਧਿਆਵਹਿ ਸੇ ਜਿਣਿ ਚਲੇ ਗੁਰ ਪੂਰੇ ਸਨਬੰਧੁ ਜੀਉ। ” (ਮੇਲਾਪ) 
- ਸੂਹੀ ੫, ਅਸ ੩, ੨:੩ (760) 
(2) ਰਿਸ਼ਤੇ 
“ਖਾਇਆ ਕੇ ਸਨਬੰਧ ਸੈਨ ਸਾਕ ਕਿਤਹੀ ਕਾਮਿ ਨ ਆਇਆ। ? 
- ਗੂਜ ੫, ੭; ੨:੧ (497) 


ਹੋਰ ਰੂਪ: 





505 


ਸਨਬੰਧੇਹੀ - 
“ਪੁਤੁ ਕਲਤ੍ੂ ਲੋਕ ਗ੍ਰਿਹ ਬਨਿਤਾ ਮਾਇਆ ਸਨਬੰਧੇਹੀ। ”” 
- ਸੋਰ ੫, ੪, ੧੧ (609) 


=<=<== (ਸੰ.) ਰਿਸ਼ਤੇਦਾਰ 
“ਦਾਰਾ ਮੀਤ ਪੂਤ ਸਨਬੰਧੀ ਸਗਰੇ ਧਨ ਸਿਉ ਲਾਗੇ। ”” (ਰਿਸ਼ਤੇਦਾਰ) 
- ਸੋਰ ੯, ੯, ੧੧ (633) 
(2) ਸਬੰਧ ਰੱਖਣ ਵਾਲਾ 
“ਇਨ ਸਨਬੰਧੀ ਰਸਾਤਲਿ ਜਾਇ। ”” 


- ਪੁਭਾ ੫, ਅਸ ੧, ੫:੩ (1347) 


(ਸੰ.) ਸਾਹਮਣੇ, ਮੁਖ ਦੇ ਅਗੇ 
“ਸਨਮੁਖ ਸਹਿ ਬਾਨ ਸਨਮੁਖ ਸਹਿ ਬਾਨ ਹੇ ਮ੍ਰਿਗ ਅਰਪੇ ਮਨ ਤਨ ਪ੍ਰਾਨ ਹੇ ਓਹੁ 
ਬੇਧਿਓ ਸਹਜ ਸਰੋਤ। ” 
- ਆਸਾਂ ੫, ਛੰਤ ੧੪, ੨੨ (462) 
“ਨਾਦ ਕੁਰੰਕਹਿ ਬੇਧਿਆ ਸਨਮੁਖ ਉਠਿ ਧਾਂਵੈ । ”” 
- ਜੈਤ ੫, ਵਾਰ ੧੨:੩ (708) 


ਸਨਮੁਖੁ - 
“ਭਗਤ ਜਨਾ ਕਉ ਸਨਮੁਖੁ ਹੋਵੈ ਸੁ ਹਰਿ ਰਾਸਿ ਲਏ ਵੇਮੁਖ ਭਸੁ ਪਾਹੁ । ? 
- ਬਿਲਾ ੪, ਵਾਰ ੭:੩ (852) 


ਸਨਮੁਖੁ _---- (1) ਹਜ਼ੂਰੀਆਂ, ਆਗਿਆ ਮੰਨਣ ਲਈ ਹਰ ਸਮੇ ਤਿਆਰ 
“ਕਉਣੁ ਸੁ ਸਨਮੁਖੁ ਕਉਣ ਵੇਮੁਖੀਆ। ” 
- ਮਾਝ ੫. ਅਸ ੩੬, ੩੨ (131) 
“ਜੇ ਕੋ ਸਿਖੁ ਗੁਰੁ ਸੇਤੀ ਸਨਮੁਖੁ ਹੋਵੈ । ? 
੍‌੍ - ਰਾਮ ੩, ਅਨੰ ੨੧:੧ (919) 
(2) ਸ਼ਾਹਮਣੇ; ਵੇਖੋ “ਸਨਮੁਖ? 
(3) ਆਗਿਆਕਾਰੀ, ਹੁਕਮ ਮੰਨਣ ਵਾਲਾ 
“ਮੋਹਰੀ ਪੁਤੁ ਸਨਮੁਖੁ ਹੋਇਆ ਰਾਮਦਾਸੈ ਪੈਰੀ ਪਾਇ ਜੀਉ। ” 
- ਰਾਮ ਸੁੰਦਰ, ਸਦ ੬:੨ (924) 
(ਅ. ਸ਼ਨਾ) ਉਸਤਤ, ਵਡਿਆਈ, ਸ਼ੋਭਾ, ਜਸ 
“ਚਉਥੀ ਨੀਅਤਿ ਰਾਸਿ ਮਨੁ ਪੰਜਵੀ' ਸਿਫਤਿ ਸਨਾਇ। ?” 
- ਮਾਝ ੧, ਵਾਰ ੭ਸ, ੧, ੩:੩ (141) 
“ਅੰਤਰੁ ਸਚਾ ਮਨੁ ਸਚਾ ਸਚੀ ਸਿਫਤਿ ਸਨਾਇ। ” (ਸ਼ੋਭਾ) 
- ਵਡ ੩, ਅਸ ੧, ੬੧ (565) 


ਹੋਰ ਰੂਪ: 
ਸਨਾਈ - 
“ਨਾਨਕ ਨਾਮੁ ਧਿਆਈਐ ਸਚੁ ਸਿਫਤਿ ਸਨਾਈ। ”” 
- ਰਾਮ ੩, ਵਾਰ ੧੦:੫ (951) 





506 


(ਸੰ.) ਚੰਗੀ ਤਰਾਂ ਬੰਨ੍ਹਿਆ ਹੋਇਆ, ਕਵਚ, ਸੰਜੋਅ, ਜ਼ਰਾਬਕਤਰ 
“ਪਾਰਬ੍ਰਹਮੁ ਜਪਿ ਪਹਿਰਿ ਸਨਾਹ। ” 
- ਸ਼ੂਹੀ ੫, ੨੫, ੨੧੧ (742) 
ਹੋਰ ਰੂਪ: 
ਸੰਨਾਹੰ - 
“ਸੈਨਾ ਸਾਧ ਸਮੂਹ ਸੂਰ ਅਜਿਤੰ। ” ਸੰਨਾਹੰ ਤਨਿ ਨਿੰਮ੍ਰਤਾਹ। ” 
- ਸਸ ੫, ੨੯੧ (1356) 
ਸੰਨਾਹਾ - 
“ਹਰਿ ਰਸਿ ਭੀਨੇ ਸਦਾ ਧਿਆਇਨਿ ਗੁਰਮਤਿ ਸੀਲੁ ਸੰਨਾਹਾ ਹੇ। ”” 
- ਮਾਰੂ ੫, ਸੋਲਾ, ੧੪, ੧:੩ (1057) 
ਸਨਾਹਾ - 
“ਦੁਖ ਸੁਖ ਹੀ ਤੇ ਭਏ ਨਿਰਾਲੇ ਗੁਰਮੁਖਿ ਸੀਲੂ ਸਨਾਹਾ ਹੇ। ” 
- ਮਾਰੂ ੧, ਸੋਲ, ੧੨, ੮:੩ (1032) 


- ਗੋਂਡ ੫, ੨੦, ੨:੧ (868) 


“ਪਹਿਰਿ ਸਮਾਧਿ ਸਨਾਹੁ ਗਿਆਨਿ ਹੈ ਆਸਣਿ ਚੜਿਅਉ। ? 
- ਸਵ ੩, ੨੧੧੧ (1396) 
ਸਨਾਤਨ ---- ਬੂਹਮਾ ਦਾ ਇਕ ਪੁਤਰ, ਵੇਖੋ “ਸਨਕ 
“ਬ੍ਹਮਾਦਿਕ ਸਨਕਾਦਿਕ ਸਨਕ ਸਨੰਦਨ ਸਨਾਤਨ ਸਨਤ ਕੁਮਾਰ ਤਿਨ ਕਉ ਮਹਲੂ 
ਦੁਲਭਾਵਉ । ” 
- ਆਸਾ ੫, ੧੨੧, ੨:੨ (401) 


---- ਪੁਰਾਣੀ ਹਾਲਤ (ਸ਼ਬਦਾਰਥ); ਪਰਮਾਤਮਾ, ਕਰਤਾਰ (ਮਹਾਨ ਕੋਸ਼), ਆਦਿ ਰੂਪ 
(ਬ੍ਰਹਮ) (ਬਾਣੀ ਪ੍ਰਕਾਸ਼) 
“ਭਮਬ ਮਨੁ ਉਲਟਿ ਸਨਾਤਨੁ ਹੁਆ। ੭5 


- ਗਉ ਕਬ, ੧੭, ੩:੧ (327) 
- ਆਸਾ ੧, ਸੋਦ ੩, ੪:੪ (10) 


“ਵਿਚਿ ਸਨਾਤੰ ਸੇਵਕੁ ਹੋਇ। ” (ਛੋਟੀਆਂ ਜਾਤਾਂ ਵਿਚ) 

- ਮਲਾ ੧, ੬, ੪:੩ (1256) 
ਸਨਾਤੀ - 
“ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ । ” 

- ਤਿਲੰ ੧, ੫, ੧:੬ (722) 





507 


“ਚਰਣ ਸਰਣ ਸਨਾਥ ਇਹੁ ਮਨੁ ਰੰਗਿ ਰਾਤੇ ਲਾਲ। ” 
- ਮਾਰੂ ੫. ਅਸ ੩, ੮:੧ (1018) 
ਹੋਰ ਰੂਪ: 


ਸਨਾਥੁ - 
“ਧਨੁ ਧੰਨੁ ਤੇ ਜਨ ਜਿਨ ਹਰਿ ਨਾਮੁ ਜਪਿਆ ਤਿਨ ਦੇਖੇ ਹਉ ਭਇਆ ਸਨਾਥੁ । ” 
- ਤੁਖਾ ੪, ਛੰਤ ੩, ੧:੫ (1115) 


(1) (ਮਾਲਕ ਵਾਲਾ) ਵਫਾਦਾਰ 
“ਇਨ ਤੇ ਕਹਹੁ ਤੁਮ ਕਵਨ ਸਨਾਥਾ। ” 
- ਗਉ ੫. ਸੁਖ ੧੯, ੫:੪ (288) 
(2) ਅਰਥ ਵਾਲਾ, ਮਾਲਕ ਦਾ ਹੋ ਕੇ ਗੁਜਰਨ ਵਾਲਾ 
“ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮੁ ਸਨਾਥਾ। ” 
- ਜੈਤ ੪, ੧, ੩:੧ (696) 


“ਨਾਨਕ ਸੁਤੀ ਪੇਈਐ ਜਾਣੁ ਵਿਰਤੀ ਸੰਨਿ।” 
- ਸਿਰੀ ੧, ੨੪, ੪੯੧ (23) 

ਹੋਰ ਰੂਪ: 
ਸੰਨ - 
“ਪੰਚ ਚੋਰ ਤਿਨਾ ਘਰੁ ਮੁਹਨਿ ਹਉਮੈ ਅੰਦਰਿ ਸੰਨ੍। ” 

- ਬਿਲਾ ੪, ਵਾਰ ੧੨ਸ, ੩, ੧:੨ (854) 
ਸੰਨੀ - 
“ਨਾਨਕ ਜਮ ਪੁਰਿ ਬਧੇ ਮਾਰੀਅਹਿ ਜਿਉ ਸੰਨੀ ਉਪਰਿ ਚੋਰ।”” 

- ਸਾਰ ੪, ਵਾਰ ੨੬ਸ, ੩, ੧:੨ (1247) 


“ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ। ” 
- ਸਲੋ ਫਰ, ੯੯੪ (1383) 


ਭੁਤ ਕਾਲ ਕਿਰਿਆ “ਸੀ” ਦਾ ਬਹੁ ਵਚਨ 


(ਸੰ.) ਤਿਆਰੀ, ਸੰਨਿਆਸਧਾਰੀ 
“ਤਟਿ ਤੀਰਥਿ ਨ ਛੋਡੇ ਜੋਗ ਸੰਨਿਆਸ। ”” 

- ਆਸਾਂ ੫, ੪, ੨੩ (371) 
“ਜੋਗੀ ਜੰਗਮ ਅਰੁ ਸੰਨਿਆਸ। ? 

- ਬਸੰ ੯, ੨, ੧:੧ (1186) 


ਹੋਰ ਰੂਪ: 
ਸੰਨਿਆਸਾ - 
“ਇਕਿ ਭਗਵਾ ਵੇਸੁ ਕਰਿ ਫਿਰਹਿ ਜੋਗੀ ਸੰਨਿਆਸਾ। ? (ਸੰਨਿਆਸੀ) 
- ਮਾਝ ੧, ਵਾਰ ੫:੨ (140) 


ਸੰਨਿਆਸੀ - 





508 


“ਖਟੁ ਦਰਸਨ ਜੋਗੀ ਸੰਨਿਆਸੀ ਬਿਨੁ ਗੁਰ ਭਰਮਿ ਭੁਲਾਏ । ”” 
- ਸਿਰੀ ੩, ਅਸ ੨੨, ੫:੧ (67) 


ਸਨਿਆਸੀ = 
ਰੱ ਬੁਹਮਚਾਰੀ। ” 


- ਸਿਰੀ ੫, ੨੭, ੩੨ (71) 
ਸੰਨਿਆਸੀਆ - 
“ਜਤੀ ਸਤੀ ਸੰਨਿਆਸੀਆ ਸਭਿ ਕਾਲੈ ਵਾਸੀ। ”” 
- ਮਾਰੂ ੫, ਵਾਰ ੧੮:੫ (1100) 
ਸੰਨਿਆਸੈ --- ਤਿਆਗ/ਸੰਨਿਆਸ ਵਿਚ 
“ਜੋਗ ਭੇਖ ਸੰਨਿਆਸੈ ਪੇਖਿਓ ਜਤਿ ਜੰਗਮ ਕਾਪੜਾਏ। ” 
- ਭੈਰ ੫, ੧੫, ੨:੧ (1139) 
(ਸੰ.) ਮੋਹ, ਪਿਆਰ, ਅਨੁਰਾਗ, ਲਗਾਉ 
“ਮੇਰੀ ਮੇਰੀ ਕਿਆ ਕਰਹਿ ਪੁਤ ਕਲਤ੍ ਸਨੇਹ। ”” 
- ਮਾਰੂ ੫. ਵਾਰ ੨੦ਸ, ੫. ੩:੧ (1101) 
ਹੋਰ ਰੂਪ: 
ਸਨੇਹੰ - 
“ਧ੍ਰਿਗੰਤ ਮਾਤ ਪਿਤਾ ਸਨੇਹੰ ਧ੍ਰਿਗ ਸਨੇਹੰ ਭੂਾਤ ਬਾਂਧਵਹ । ”” 
- ਸਲ ੫, ੨੪੧ (1354) 
ਸਨੇਹਾ - 
“ਭਾਗੁ ਮਸਤਕਿ ਹੋਇ ਜਿਸ ਕੈ ਤਿਸੁ ਗੁਰ ਨਾਲਿ ਸਨੇਹਾ। ”” 
- ਬਿਹਾ ੫, ਛੰਤ ੧, ੩:੫ (542) 


- ਗਉਂ ਕਬ, ੨੩, ੧":੧ (328) 


“ਨਾਨਕ ਰੰਗਿ ਰਵੈ ਰਸਿ ਰਸੀਆ ਹਰਿ ਸਿਉ ਪ੍ਰੀਤਿ ਸਨੇਹੋ। ”” 
- ਤੁਖਾ ੧, ਬਾਰਾ ੧੪:੬ (1109) 


(1) ਧੈਗਾਮ, ਸੁਨੇਹਾ 
“ਮੇਰੇ ਪ੍ਰੀਤਮ ਕੇ ਮੈ ਦੇਇ ਸਨੇਹਾ। ” 

- ਮਾਝ ੪, ੩, ੨੨ (95) 
(2) ਪਿਆਰ, ਵੇਖੋ “ਸਨੇਹ ” 


(1) ਪਿਆਰ ਕਰਨ ਵਾਲਾ 
“ਜਲੈ ਨ ਪਾਈਐ ਰਾਮ ਸਨੇਹੀ। ”” 
- ਗਉ ੫, ੯੯, ੧":੧ (185) 
(2) ਪਿਆਰਾ 
“ਬਿਨੁ ਦਰਸਨ ਕੈਸੇ ਰਵਉ ਸਨੇਹੀ । ” 
- ਮਾਰੂ ੧, ੫, ੪੨੨ (990) 





509 


(3) ਮਿੱਤਰ, ਸਹਾਇਕ (ਭਾਵ) 
“ਰਾਮੁ ਨ ਜਪਈ ਅੰਤਿ ਸਨੇਹੀ। ” 
- ਮਾਰੂ ੧, ਸੋਲਾ ੭, ੧੧੨ (1027) 


(1) ਚੋਰੀ ਲਈ ਕੰਧ ਵਿਚ ਪਾਇਆ ਪਾੜ ਵੇਖੋ “ਸੰਨਿ? 
(2) ਲੁਹਾਰ ਦਾ ਚਿਮਟੀ ਵਰਗਾ ਦੋ ਮੂੰਹਾਂ ਅਜ਼ਾਰ ਜਿਸ ਨਾਲ ਉਹ ਗਰਮ ਧਾਤ, 
ਅਥਵਾ ਕੋਲਾ ਪਕੜਦਾ ਹੈ। 
“ਕੋਇਲੇ ਪਾਪ ਪੜੇ ਤਿਸੁ ਊਪਰਿ ਮਨ ਜਲਿਆ ਸੰਨੀ ਚਿੰਤ ਭਈ। ” 
- ਮਾਰੂ ੧, ੩, ੩੨ (990) 
(ਸੰ.) ਧਨ, ਦੌਲਤ, ਮਾਲ, ਸਮੱਗਰੀ, ਪਦਾਰਥ 
“ਹਉ ਹਉ ਕਰਤੀ ਸਭ ਮੁਈ ਸੰਪਉ ਕਿਸੈ ਨ ਨਾਲਿ। ? 
- ਸਿਰੀ ੪, ਵਾਰ ੭ਸ, ੩, ੧:੧ (84) 
“ਸੰਪਉ ਸੰਚੀ ਭਏ ਵਿਕਾਰ। ”? 
- ਗਉਂ ੧, ਅਸ ੩, ੫:੧ (222) 
(ਸੰ.) ਰਤਨਪੇਟੀ, ਡਬਾ; ਡਬਾ ਜਿਸ ਵਿਚ ਸਾਲਗ੍ਰਾਮ ਰੱਖਦੇ ਹਨ 
“ਸਸਿ ਬਿਗਾਸ ਸੰਪਟ ਨਹੀ ਆਵਾ। ” 
- ਗਉ ਕਬ, ਬਾਅ ੭:੨ (340) 


ਹੋਰ ਰੂਪ: 


ਸੰਪਟੁ - 
“ਘਟਿ ਘਟਿ ਸੰਪਟੁ ਹੈ ਰੇ ਜਾ ਕਾ। ? 
- ਆਸਾ ੫, ੯੦, ੩੯੧ (393) 
“ਮਨੁ ਸੰਪਟੁ ਜਿਤੁ ਸਤ ਸਰਿ ਨਾਵਣੁ ਭਾਵਨ ਪਾਤੀ ਤ੍ਰਿਪਤਿ ਕਰੇ । ” 
- ਸੂਹੀ ੧, ੧, ੩:੧ (728) 
(1) (ਸੰ.) ਸਭ 
“ਸਪਤ ਦੀਪ ਸਪਤ ਸਾਗਰਾ ਨਵ ਖੰਡ ਚਾਰਿ ਵੇਦ ਦਸ ਅਸਟ ਪੁਰਾਣਾ। ”? 
- ਸਿਰੀ ੪, ਵਾਰ ੪:੧ (84) 
(2) ਸਤ ਪਾਤਾਲ (ਭਾਵ) 
“ਨ ਸਪਤ ਜੇਰ ਜਿਮੀ। ? 
- ਮਾਝ ੧, ਵਾਰ ੧੩ਸ, ੧, ੩:੨ (144) 


(ਸੰ.) ਉਚੀ ਪਦਵੀ (ਮਹਾਨਕੋਸ); ਧਨ ਦੀ ਖੁਸ਼ੀ (ਸ਼ਬਦਾਰਥ) ਪਦਾਰਥਾਂ ਕਰਕੇ (ਬਾਣੀ 
ਪ੍ਰਕਾਸ਼) 
“ਸੰਪਤ ਹਰਖੁ ਨ ਆਪਤ ਦੂਖਾ ਰੰਗੁ ਠਾਕੁਰੈ ਲਾਗਿਓ। ” 
- ਗਉ ੫, ੧੬੦", ੧:੨ (215) 
ਸਪਤਮਿ ---- ਸਤਵੀ' 
“ਸਪਤਮਿ ਸੰਚਹੁ ਨਾਮ ਧਨੁ ਟੂਟਿ ਨ ਜਾਹਿ ਭੰਡਾਰ। ” 
- ਗਉ ੫. ਥਿਤੀ ੭:੧ (298) 





510 


“ਪਤ ਭੁਰਿਜੇਣ ਝੜੀਯੰ ਨਹ ਜੜੀਅੰ ਪੇਡ ਸੰਪਤਾ। ”” 
- ਗਾਥਾ ੫. ੮੯੧ (1360) 


“ਬੀਸ ਸਪਤਾਹਰੋ ਬਾਸਰੋ ਸੰਗ੍ਰਹੈ ਤੀਨਿ ਖੋੜਾ ਨਿਤ ਕਾਲੂ ਸਾਰੈ । ? 
- ਸਿਰੀ ੧, ੨੬, ੩੯੧ (23) 
(ਸੰ.) ਉਚੀ ਪਦਵੀ, ਐਸਵਰਜ਼ (ਮਹਾਨਕੋਸ਼) ਧਨਮਾਲ (ਕੋਸ਼) 
“ਸੁਤ ਸੰਪਤਿ ਦੇਖਿ ਇਹੁ ਮਨੁ ਗਰਬਿਆ ਰਾਮ ਰਿਦੈ ਤੇ ਖੋਇਆ। ” 
- ਸਿਰੀ ਬੇਣੀ, ੧, ੩:੩ (93) 
“ਸੁਖ ਸੰਪਤਿ ਹਰਿ ਨਾਮ ਫਲ ਪਾਏ ਸਤਿਗੁਰ ਮਿਲਈ। ” 
- ਆਸਾ ੫, ੧੨੪, ੧੨ (402) 
“ਸੰਪਤਿ ਰਥ ਧਨ ਰਾਜ ਸਿਉ ਅਤਿ ਨੇਹੁ ਲਗਾਇਓ। ” (ਪਦਾਰਥ ਸਮਾਨ) 
- ਤਿਲੰ ੯, ੩, ੧:੧ (727) 
“ਧਨੁ ਧਰਨੀ ਅਰੁ ਸੰਪਤਿ ਸਗਰੀ ਜੋ ਮਾਨਿਓ ਅਪਨਾਈ। ”” (ਐਸਵਰਜ਼) 
- ਸਾਰ ੯, ੧, ੧੧ (1231) 


“ਜਹ ਗੁਨ ਗਾਇ ਆਨੰਦ ਮੰਡਲ ਰੂਪ ਤਹਾਂ ਸਦਾ ਸੁਖ ਸੰਪਦ। ” 
- ਸਾਰ ੫, ੭, ੧੨੨ (1204) 


- ਰਾਮ ੧, ਸਿਗੋ ੨੯੦੨ (941) 


ਸਪਰਵਾਰਿਆ - 
“ਲਬੁ ਲੋਭੁ ਕਾਮੁ ਕ੍ਰੋਧ ਮੋਹੁ ਮਾਰਿ ਕਢੇ ਤੁਧੁ ਸਪਰਵਾਰਿਆ। ? (ਪਰਵਾਰ ਸਮੇਤ) 
- ਰਾਮ ਬਸ, ਵਾਰ ੭:੬ (968) 


“ਭਾਈ ਮੀਤ ਬੰਧਪ ਸਖੇ ਪਾਛੇ ਤਿਨਹੂ ਕਉ ਸੰਪਾਨੀ। ” 
- ਗਉ ੫, ਅਸ ੧੫, ੫:੧ (242) 
ਸਪੀਅਲ ---- ਪੀਲੇ ਰੰਗ ਦੇ 
“ਤੁਮ ਮਖਤੂਲ ਸੁਪਦੇ ਸਪੀਅਲ ਹਮ ਬਪੁਰੇ ਜਸ ਕੀਰਾ। ” 
- ਆਸਾਂ ਰਵਿ, ੩, ੨੧ (486) 


“ਸਪੁ ਪਿੜਾਈ ਪਾਈਐ ਬਿਖੁ ਅੰਤਰਿ ਮਨਿ ਰੋਸੁ । ? 
- ਮਾਰੂ ੧, ਅਸ ੨, ੪:੧ (1009) 
ਹੋਰ ਰੂਪ: 





511 


ਸੰਧੈ - 
“ਸੰਪੈ ਦੁਧੁ ਪੀਆਈਐ ਅੰਦਰਿ ਵਿਸੁ ਨਿਕੋਰ। ” 
- ਸੂਹੀ ੩, ਅਸ ੩, ੧੬੨ (755) 


- ਰਾਮ ੩, ਵਾਰ ੧੦ਸ, ੩. ੧:੧ (951) 


“ਗੁਰੁ ਕਰੁ ਸਬਦ ਸਪੁੰਨ ਅਘਨ ਕਟਹਿ ਸਭ ਤੇਰੇ । ” 
- ਸਵ ੪, ਕਲ ੮:੪ (1399) 


“ਦਮ ਸਪੂਰ ਜਿਉ ਨਿਵੈ ਖੰਵੈ ਕਸੁ ਬਿਮਲ ਬੀਚਾਰਹ। ” 


- ਸਵ ੨, ੬੧੨ (1392) 
- ਗਉ ੫. ਗਾਥਾ, ੨੩:੧ (1361) 


- ਗਉਂ ੫. ਸੁਖ ੬, ੬:੬ (270) 


- ਮਾਰੂ ੫, ਸੋਲਾ, ੯, ੧੬:੧ (1081) 
(2) ਮੁਕੰਮਲ, ਪੂਰਨ, ਪੂਰਾ 
“ਇਨਿ ਬਿਧਿ ਬਰਤੁ ਸੰਪੂਰਨ ਭਇਆ। ” 
- ਗਉ ੫. ਥਿਤੀ, ੧੧:੪ (299) 
ਹੋਰ ਰੂਪ: 
ਸੰਪੂਰਨੁ - 
“ਏਕੁ ਬਿਸਥੀਰਨੁ ਏਕੁ ਸੰਪੁਰਨੁ ਏਕੈ ਪ੍ਰਾਨ ਅਧਾਰਾ। ” 
੍‌੍ - ਬਿਲਾ ੫, ੮੭, ੩:੨ (821) 
(3) ਭਰਿਆ ਹੋਇਆ, ਸੰਪੰਨ 
“ਵਡ ਪੁਰਖ ਪੂਰਨ ਗੁਣ ਸੰਪੂਰਨ ਭੂਮ ਭੀਤਿ ਹਰਿ ਹਰਿ ਮਿਲਿ ਭਗਹ। ”” 
- ਬਿਹਾ ੫, ਛੰਤ ੪, ੨੫ (544) 
“ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤਿਗੁਰ ਕੈ ਖਜਾਨੈ। ” (ਭਰੀ ਹੋਈ) 
- ਰਾਮ ੫, ੪, ੧੨ (883) 
ਸੰਪੂਰਨਾ ---- (1) ਸਾਰਾ 
“ਬੇਦ ਪੜਹਿ ਸੰਪੂਰਨਾ ਤਤੁ ਸਾਰ ਨ ਪੇਖੰ।” 
੍‌੍ - ਮਾਰੂ ੫, ਵਾਰ ੧੩:੪ (1099) 
(2) ਪੂਰਨ ਸਮਰਥ 





੨] ਇੰ 


“ਹਰਨ ਭਰਨ ਸੰਪੂਰਨਾ ਚਰਨ ਕਮਲ ਰੰਗਿ ਰਿਤਨੋ। ” 
- ਗਉਂ ੪, ੧੪੮", ੨:੧ (212) 


“ਹਉ ਹਉ ਕਰਤੀ ਜਗੁ ਫਿਰੀ ਨਾ ਧਨੁ ਸੰਧੈ ਨਾਲਿ। ? 
- ਸਿਰੀ ੩, ੪੭, ੩੯੧ (32) 
(2) ਐਸਵਰਜ਼ ਨੂੰ 
“ਸੰਧੈ ਦੇਖਿ ਨ ਹਰਖੀਐ ਬਿਪਤਿ ਦੇਖਿ ਨ ਰੋਇ।” 
- ਗਉਂ ਕਬ, ੬੩, ੩:੧ (337) 


(ਅ. ਮੁਸਾਫਰ) ਮੁਸਾਫਰ, ਸਫਰ/ਯਾਤਰਾ ਕਰਨ ਵਾਲਾ, ਰਾਹੀ 
“ਸੰਧਿਆ ਕਾਲ ਕਰਹਿ ਸਭਿ ਵਰਤਾ ਜਿਉ ਸਫਰੀ ਦੰਫਾਨ। ” (ਫਿਰ ਤੁਰਕੇ ਰੋਜੀ 
ਕਮਾਉਣ ਵਾਲਾ) 

- ਸਾਰ ੫, ੨, ੩੧ (1203) 


(ਅ. ਸਫ਼) ਸੰਗਤ, ਸਫ ਵਿਚ ਬੈਠਣ ਵਾਲੀ ਮੰਡਲੀ/ਸਭਾ 
“ਥਿਰੁ ਸਾਧ ਸਫਰੀਆ। ” 
- ਬਿਹਾਂ ੫, ੧, ੪:੧ (537) 


(1) ਫਲ ਸਹਿਤ, ਫਲਦਾਇਕ, ਸਾਰਥਿਕ, ਨਤੀਜੇ ਸਹਿਤ 
“ਸਫਲ ਮੂਰਤੁ ਸਫਲਾ ਘੜੀ ਜਿਤੁ ਸਚੇ ਨਾਲਿ ਪਿਆਰੁ । ” 

- ਸਿਰੀ ੫, ੭੬, ੩੧ (44) 
“ਸਫਲ ਸੁ ਬਾਣੀ ਜਿਤੁ ਨਾਮੁ ਵਖਾਣੀ। ” (ਚੰਗੀ ਫਲ ਵਾਲੀ) 

- ਮਾਝ ੫. ੨੯, ੧:੧ (103) 


ਹੋਰ ਰੂਪ: 
ਸਫਲਿਉ - 
“ਸਫਲਿਉ ਬਿਰਖੁ ਸੁਹਾਵੜਾ ਹਰਿ ਸਫਲ ਅੰਮ੍ਤਾ। ”” 


- ਰਾਮ ੫. ਵਾਰ ੧੯:੧ (965) 
ਸਫਲਿਓ - 
ਲੇ ਬਿਰਖੁ ਹਰੀਆਵਲਾ ਛਾਵ ਘਣੇਰੀ ਹੋਇ। ” (ਫਲ ਵਾਲਾ) 
- ਸਿਰੀ ੧, ਅਸ ੧੦, ੨:੧ (59) 
ਸਫਲੁ - 
“ਸਤਿਗੁਰ ਕਾ ਦਰਸਨੁ ਸਫਲੁ ਹੈ ਜੇਹਾ ਕੋ ਇਛੇ ਤੇਹਾ ਫਲੁ ਪਾਏ। ” (ਫਲ ਦੇਣ 


- ਬਿਲਾ ੪, ਵਾਰ ੪ਸ, ੩, ੧:੨ (850) 


- ਧਨਾ ੫, ੩, ੮":੧ (687) 


“ਸਫਲਾ ਸੁ ਦਿਨਸ ਰੈਣੇ ਸੁਹਾਵੀ ਅਨਦ ਮੰਗਲ ਰਸੁ ਘਨਾ। ” (ਸਕਾਰਥੀ) 





ਸਿਉ 


- ਬਿਹਾ ੫, ਛੰਤ ੨, ੪:੩ (543) 
ਸਫਲਿਉ - 
“ਕਹੁ ਨਾਨਕ ਗੁਰ ਸਬਦਿ ਸਵਾਰੀ ਸਫਲਿਉ ਜਨਮੁ ਸਬਾਇਆ। ” 

- ਆਸਾ ੩, ਛੰਤ ੬, ੧:੬ (439) 
ਸਫਲਿਉ - 


“ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਸਫਲਿਓ ਰੈਣਿ ਭਗਤਾ ਦੀ। ”” 

- ਸਿਰੀ ੪, ਪਾ ੩, ੪:੬ (77) 
“ਤਿਨ ਕਾ ਜਨਮੁ ਸਫਲਿਓ ਸਭੁ ਕੀਆ ਕਰਤੈ, ਜਿਨ ਗੁਰ ਬਚਨੀ ਸਚੁ ਭਾਖਿਆ। ” 
(ਸਕਾਰਥਾ) ੍‌ 

- ਤੁਖਾ ੪, ਛੰਤ ੨, ੩:੪ (1115) 

ਸਫਲੁ - 
“ਤਿਨ ਕਾ ਜਨਮੁ ਸਫਲੁ ਹੈ ਜੋ ਚਲਹਿ ਸਤਿਗੁਰ ਭਾਇ। ” 

- ਸਿਰੀ ੩, ੩੮, ੩੧ (28) 
(3) ਚੰਗਾ ਫਲ 
“ਸਫਲਿਉ ਬਿਰਖੁ ਸੁਹਾਵੜਾ ਹਰਿ ਸਫਲ ਅੰਮਿਿਤਾ। ”” 

- ਰਾਮ ੫, ਵਾਰ ੧੯:੧ (965) 


ਹੋਰ ਰੂਪ: 
ਸਫਲਿਓ - 
“ਜੰਤ ਭੇਖ ਤੂ ਸਫਲਿਓ ਦਾਤਾ ਸਿਰਿ ਸਿਰਿ ਦੇਵਣਹਾਰੋ। ” 


- ਸੂਹੀ ੧, ਛੰਤ ੨, ੩:੪ (764) 
(4) ਸਫਲੀ ਕਰ, ਸਾਰਥਕ ਕਰ 
“ਮੇਰੇ ਮਨ ਸੇਵ ਸਫਲ ਹਰਿ ਘਾਲ। ” 
- ਨਟ ੪, ੭, ੧":੧ (977) 


- ਗਉਂ ੫, ੧੨੯, ੩:੧ (191) 
(2) ਸਕਾਰਥਾ, ਕਾਮਯਾਬ, ਵੇਖੋ “ਸਫਲ” (2) 


“ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ। ” 

- ਬਸੰ ੫, ੧੯, ੧:੨ (1185) 
(ਸੰ.) ਸਪਟੀ ਕ੍ਰਿਤ, ਸਪੱਸ਼ਟ, ਪੁਤੱਖ 
“ਜੈਦੇਵ ਆਇਉ ਤਸ ਸਫੁਟੰ ਭਵ ਭੂਤ ਸਰਬ ਗਤੰ। ” 

- ਗੂਜ ਜੈਦ, ੧, ੫:੨ (526) 


“ਸਬ ਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ। ” 
- ਤਿਲੰ ੧, ੧, ੩੧ (721) 





514 


(ਸੰ.) ਮਾਲਸ਼ ਕਰਨਾ, ਮੁਠੀ ਚਾਪੀ ਕਰਨਾ (ਮਹਾਨਕੋਸ਼) ਸਜੀ ਹੋਈ (ਸ਼ਬਦਾਰਥ) 
ਦਰਪਣ, ਸਜੀ ਫਬੀ (ਭਾਈ ਵੀਰ ਸਿੰਘ) 
“ਨਾਤੀ ਧੋਤੀ ਸੰਬਹੀ ਸੁਤੀ ਆਇ ਨਚਿੰਦੁ । ” 

- ਸਲੋ ਫਰ., ੩੩੦੧ (1379) 


“ਸਬਹੂ ਕੋ ਰਸੁ ਹਰਿ ਹੋ।” (479 ਛਾਪ ਵਿਚ ਇਹ ਸ਼ਬਦ “ਸਭਹੂ ” ਹੈ) 
- ਗਉਂ ੫, ੧੫੫”, ੧":੧ (213) 


(ਸੰ.) ਵਰਾ, ਸਾਲ 
“ਤੇਰੇ ਸਠਿ ਸੰਬਤ ਸਭਿ ਤੀਰਥਾ। ” (ਸਠ ਸਾਲ) 
- ਬਸੰ ੧, ੨, ੩੧ (1168) 
ਹੋਰ ਰੂਪ: 
ਸੰਬਤਿ - 
“ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੂ । ” 
- ਗਉ ੧, ਸੋਹ ੧, ੩:੧ (12) 


(1) (ਸੰ.) ਧੁਨੀ, ਸੁਰ 
“ਅਨਹਤਾ ਸਬਦ ਵਾਜੰਤ ਭੇਰੀ। ” 
- ਧਨਾ ੧, ਸੋਲਾ ੩, ੧":੩ (13) 
“ਪੰਚ ਸਬਦ ਧੁਨਿ ਅਨਹਦ ਵਾਜੇ ਹਮ ਘਰਿ ਸਾਜਨ ਆਏ। ”” 
- ਸੂਹੀ ੧, ਛੰਤ ੨, ੧:੬ (764) 
(ਇਹ ਪੰਜ ਸ਼ਬਦ ਹਨ - ਤਾਰ, ਚੰਮ, ਧਾਤ, ਘੜੇ ਤੇ ਫੂਕ ਵਾਲੇ ਸਾਜਾਂ ਦੇ) 
ਹੋਰ ਰੂਪ: 
ਸਬਦਿ - 
“ਅਨਹਦ ਸਬਦਿ ਸੁਹਾਵਣੇ ਪਾਈਐ ਗੁਰ ਵੀਚਾਰਿ। ”” 
- ਸਿਰੀ ੧, ੧੮, ੨:੩ (21) 
“ਚਾਤ੍ਰਿਕ ਮੀਨ ਜਲ ਹੀ ਤੇ ਸੁਖੁ ਪਾਵਹਿ ਸਾਰਿੰਗ ਸਬਦਿ ਸੁਹਾਈ । ” 
- ਮਲਾ ੧, ੩, ੧:੧ (1274) 


ਸਬਦੁ - 
“ਨਉ ਦਰਵਾਜੇ ਦਸਵੈ ਮੁਕਤਾ ਅਨਹਦ ਸਬਦੁ ਵਜਾਵਣਿਆ। ”” 

- ਮਾਝ ੩, ਅਸ ੨, ੩:੩ (110) 
“ਅੰਤਰਿ ਪਰਗਾਸੁ ਮਹਾ ਰਸੁ ਪੀਵੈ ਦਰਿ ਸਚੈ ਸਬਦੁ ਵਜਾਵਣਿਆ। ” (ਸਚੇ ਨਾਮ 
ਭਜਨ ਦੀ ਧੁਨੀ) 


- ਮਾਝ ੩, ਅਸ ੮, ੧:੩ (113) 
“ਜੇਤਾ ਸਬਦੁ ਸੁਰਤਿ ਧੁਨਿ ਤੇਤਾ ਜੇਤਾ ਰੂਪੁ ਕਾਇਆ ਤੇਰੀ। ” 
- ਆਸਾ ੧, ੫, ੧੯੧ (350) 
(2) ਗੁਰੂ ਦਾ ਸ਼ਬਦ/ਬਾਣੀ /ਗੁਰਬਾਣੀ 
“ਬਿਨੁ ਅਭ ਸਬਦ ਨ ਮਾਂਜੀਐ ਸਾਚੇ ਤੇ ਸਚੁ ਹੋਇ। ”” 
- ਸਿਰੀ ੧, ਅਸ ੫, ੧:੩ (56) 





515 


“ਅਤਿ ਨਿਰਮਲੁ ਗੁਰ ਸਬਦ ਵੀਚਾਰ। ” (ਅਤਿ ਨਿਰਮਲ ਗੁਰੂ ਦੇ ਸ਼ਬਦ ਦਾ 
ਵਿਚਾਰ ਕਰਦੇ ਹਨ) 
- ਆਸਾ ੩, ੪੩, ੪:੩ (362) 
“ਗਾਵਉ ਗੁਨ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਣ ਸਬਦ ਸਰੇ। ” (ਬਾਣੀ ਦਾ 
ਸਰੋਵਰ) 
- ਸਵ ੧, ੨੧੧ (1379) 
ਹੋਰ ਰੂਪ: 


€) 


- ਬਸ ੫. ੮੧੧ (1354) 


ਸਬਦਾਹ - 
“ਸਬਦਾਹ ਮਾਹਿ ਵਖਾਣੀਐ ਵਿਰਲਾ ਤ ਬੂਝੈ ਕੋਇ। ” 


- ਸਿਰੀ ੧, ੧੭, ੫:੧ (64) 
ਸਬਦਿ - 
“ਜਬ ਲਗੁ ਸਬਦਿ ਨ ਭੇਦੀਐ ਕਿਉ ਸੋਹੈ ਗੁਰਦੁਆਰਿ। ” 
- ਸਿਰੀ ੧, ੧੩, ੫:੨ (19) 
“ਸਤਸੰਗਤਿ ਸਤਗੁਰੁ ਪਾਈਐ ਅਹਿਨਿਸਿ ਸਬਦਿ ਸਲਾਹਿ। (ਗੁਰਸ਼ਬਦ ਦੁਆਰਾ) 
- ਸਿਰੀ ੧, ੨੧, ੧੯੨ (22) 
ਸਬਦੀ - 
“ਗੁਰ ਸਬਦੀ ਸਾਲਾਹੀਐ ਅੰਤੁ ਨ ਪਾਰਾ ਵਾਰ। ” 
- ਸਿਰੀ ੧, ਅਸ, ੪, ੭੨ (55) 
(ਗੁਰਬਾਣੀ ਦੁਆਰਾ) 
ਸਬਦੁ - 
“ਨਾਨਕ ਤੇ ਮੁਖ ਉਜਲੇ ਧੁਨਿ ਉਪਜੈ ਸਬਦੁ ਨੀਸਾਣੁ । ? 
- ਸਿਰੀ ੧, ੨੨, ੪੩ (22) 
(“ਜਿਨਾ ਦੇ ਅੰਦਰ ਗੁਰੂ ਸ਼ਬਦ/ਬਾਣੀ ਦੀ ਧੁਨੀ ਉਪਜਦੀ ਹੈ) 
“ਸਿਖਹੁ ਸਬਦੁ ਪਿਆਰਹੋ ਜਨਮ ਮਰਨ ਕੀ ਟੇਕ। ” (ਗੁਰੂ ਦੇ ਸ਼ਬਦ/ਬਾਣੀ ਦੇ 
ਪਿਆਰ ਨੂੰ ਸਿਖੋ) 
- ਗਉਂ ੫. ਵਾਰ ੯ਸ, ੫, ੨੧ (320) 
ਸਬਦੇ - 
“ਆਖਣੁ ਵੇਖਣੁ ਬੋਲਣਾ ਸਬਦੇ ਰਹਿਆ ਸਮਾਇ। ” 
- ਸਿਰੀ ੩, ੫੫, ੩੧ (35) 
ਸਬਦੈ - 
“ਸਬਦੈ ਸਾਦੁ ਨ ਆਇਓ ਲਾਗੇ ਦੂਜੈ ਭਾਇ। 
੍‌ - ਸਿਰੀ ੩, ੩੮, ੨:੨ (28) 
ਸਬਦੋ - 
“ਅਮਲੁ ਕਰਿ ਧਰਤੀ ਬੀਜੁ ਸਬਦੋ ਕਰਿ ਸਚ ਕੀ ਆਬ ਨਿਤ ਦੇਹਿ ਪਾਣੀ। ” 
- ਸਿਰੀ ੧, ੨੭, ੧੧ (24) 
(3) ਨਾਮ 





516 


“ਸਬਦ ਸੁਰਤਿ ਸੁਖੁ ਊਪਜੈ ਪ੍ਰਭ ਰਾਤਉ ਸੁਖ ਸਾਰੁ । ” 
੍‌ - ਸਿਰੀ ੧, ਅਸ ੧੪, ੧੨ (62) 
“ਸੁ ਸਬਦ ਕਉ ਨਿਰੰਤਰਿ ਵਾਸੁ ਅਲੇਖੰ ਜਹ ਦੇਖਾ ਤਹ ਸੋਈ। ” 
- ਰਾਮ ੧, ਸਿਗੋ, ੫੯:੧ (944) 
“ਜਮ ਮਗਿ ਬਾਧਾ ਖਾਹਿ ਚੋਟਾ ਸਬਦ ਬਿਨੁ ਬੇਤਾਲਿਆ। ” (ਨਾਮ ਤੋ” ਬਿਨਾਂ) 
- ਆਸਾ ੧, ਛੰਤ ੫, ੨:੫ (439) 
ਹੋਰ ਰੂਪ: 


ਸਬਦਿ - 
“ਭੈ ਬਿਨੁ ਨਿਰਭਉ ਕਿਉ ਥੀਐ ਗੁਰਮੁਖਿ ਸਬਦਿ ਸਮਾਇ। ”” 
- ਸਿਰੀ ੧, ੧੧, ੧":੨ (18) 


ਸਬਦੁ - 
“ਫਿਰਿ ਮੁਕਤਿ ਪਾਏ ਲਾਗਿ ਚਰਣੀ ਸਤਿਗੁਰੂ ਸਬਦੁ ਸੁਣਾਏ । ”” 
- ਰਾਮ ੩, ਅਨੰ ੨੨੪ (920) 
ਸਬਦੇ - 
“ਮਨੁ ਤਨੁ ਸਉਪੇ ਕੰਤ ਕਉ ਸਬਦੇ ਧਰੇ ਪਿਆਰੁ । ” 
- ਸਿਰੀ ੪, ਵਾਰ ੧੬ਸ, ੩, ੧:੫ (89) 
“ਉਤਪਤਿ ਪਰਲਉ ਸਬਦੇ ਹੋਵੈ । 
ਸਬਦੇ ਹੀ ਫਿਰਿ ਓਪਤਿ ਹੋਵੈ। 
- ਮਾਝ ੩, ੧੪, ੧:੧੧੨ (117) 
ਸਬਦੈ - 
“ਸੇਵਕ ਸੇਵ ਕਰਹਿ ਸਭਿ ਤੇਰੀ ਜਿਨ ਸਬਦੈ ਸਾਦੁ ਆਇਆ। ?” 
- ਸੋਰ ੩, ੧, ੧੧ (599) 
ਸਬਦੋ - 
“ਸਬਦੌ ਹੀ ਭਗਤ ਜਾਪਦੇ ਜਿਨ ਕੀ ਬਾਣੀ ਸਚੀ ਹੋਇ।” 
- ਆਸਾ ੩, ਅਸ ੩੬, ੧੧ (429) 
(4) ਉਪਦੇਸ਼ 
“ਬਿਨੁ ਗੁਰ ਸਬਦ ਨ ਸਵਰਸਿ ਕਾਜਾ। ” 
- ਗਉ ੧, ਅਸ ੧੦, ੭:੩ (225) 
“ਬਿਨੁ ਗੁਰ ਸਬਦ ਨ ਛੁਟੀਐ ਦੇਖਹੁ ਵੀਚਾਰਾ। ”” 
ਨ - ਗਉ ੧, ਅਸ ੧੮, ੨":੧ (229) 


ਹੋਰ ਰੂਪ: 
ਸਬਦਿ - 
“ਨਾਨਕ ਨਾਮੁ ਮਿਲੈ ਵਡਿਆਈ ਗੁਰ ਕੈ ਸਬਦਿ ਪਛਾਤਾ। ” 

- ਸਿਰੀ ੩, ਅਸ ੨੨, ੮:੩ (68) 
“ਵਡੇ ਭਾਗਿ ਨਾਉ ਪਾਈਐ ਗੁਰਮਤਿ ਸਬਦਿ ਸੁਹਾਈ। ” (ਗੁਰਮਤਿ ਅਤੇ ਗੁਰ 
ਉਪਦੇਸ਼ ਦੁਆਰਾ ਜੀਵਨ ਸੋਹਣਾ ਬਣਿਆ ਹੈ) 


- ਸਿਰੀ ੩, ਅਸ ੨੪, ੩੧ (69) 
ਸਬਦੀ - 





1 ਸਿ 


“ਨਾਨਕ ਨਾਮੁ ਵਸੈ ਮਨ ਅੰਤਰਿ ਗੁਰ ਸਬਦੀ ਹਰਿ ਮੇਲਾਵਣਿਆ। ” (ਗੁਰ ਉਪਦੇਸ਼ 
ਰਾਹੀਂ) 
- ਮਾਝ ੫, ਅਸ ੨੨, ੮:੩ (122) 
ਸਬਦੁ - 
“ਪਿਰੁ ਰੀਸਾਲੂ ਤਾ ਮਿਲੈ ਜਾ ਗੁਰ ਕਾ ਸਬਦੁ ਸੁਣੀ। ” 
- ਸਿਰੀ ੧, ੧੦, ੨੩ (18) 
ਸਬਦੇ - 
“ਸਬਦੇ ਹੀ ਹਰਿ ਮਨਿ ਵਸੈ ਰਸਨਾ ਹਰਿ ਰਸੁ ਖਾਇ। ” 
- ਸਿਰੀ ੩, ੨੩, ੩:੩ (68) 
“ਹਿਰਦੈ ਹਰਿ ਨਾਮੁ ਮੀਠਾ ਸਦ ਲਾਗਾ ਗੁਰ ਸਬਦੇ ਭਵਜਲੂ ਤਰਣਾ । ? 
- ਭੈਰ ੩, ੧੮, ੧":੨ (1132) 
ਸਬਦੈ - 
“ਭਵਜਲੁ ਬਿਨੁ ਸਬਦੈ ਕਿਉ ਤਰੀਐ । ” 
- ਭੈਰ ੧, ੨, ੧":੧ (1125) 
“ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ ਬਿਨੁ ਨਾਂਵੈ ਜੋਗੁ ਨ ਹੋਈ। ” 
- ਰਾਮ ੧, ਸਿਗੋ ੭੨:੧ (946) 
(ਮਹਾਨਕੋਸ਼ ਇਥੇ “ਸਬਦੈ ` ਦਾ ਅਰਥ “ਵਿਚਾਰ”, ਗੋਸ਼ਟੀ ਕਰਦਾ ਹੈ) 
(5) ਗੀਤ, ਸੋਹਲਾ, ਕਾਵਿ-ਇਕਾਈ 
“ਰਾਗ ਰਤਨ ਪਰਵਾਰ ਪਰੀਆਂ ਸਬਦ ਗਾਵਣ ਆਈਆ। ” 
- ਰਾਮ ੩, ਅਨੰ ੧:੩ (917) 
ਹੋਰ ਰੂਪ: 
ਸਬਦੋ - 
“ਸਬਦੋ ਤ ਗਾਵਹੁ ਹਰੀ ਕੇਰਾ ਮਨਿ ਜਿਨੀ ਵਸਾਇਆ। ”? 
- ਰਾਮ ੩, ਅਨੰ ੧:੪ (917) 
(6) ਵਿਚਾਰ 
“ਕਹਾ ਤੇ ਆਵੈ ਕਹਾ ਇਹੁ ਜਾਵੈ ਕਹਾ ਇਹੁ ਰਹੈ ਸਮਾਈ। 
ਏਸੁ ਸਬਦ ਕਉ ਜੋ ਅਰਥਾਵੈ ਤਿਸ ਗੁਰ ਤਿਲੁ ਨ ਤਮਾਈ। ” (ਇਸ ਵਿਚਾਰ ਨੂੰ ਜੋ 
ਸਮਝੇ) 
- ਰਾਮ ੧, ਸਿਗੋ ੨੨:੧;੨ (940) 
ਹੋਰ ਰੂਪ: 


ਸਬਦੁ - 
“ਏਕੁ ਸਬਦੁ ਬੀਚਾਰੀਐ ਜਾ ਤੂ ਤਾ ਕਿਆ ਹੋਰਿ। ” (ਗਲ) 
- ਸਿਰੀ ੧, ੧੦, ੧":੨ (17) 


(7) ਬਚਨ 
“ਸਬਦ ਸੂਰ ਬਲਵੰਡ ਕਾਮ ਅਰੁ ਕ੍ਰੋਧ ਬਿਨਾਸਨ। ” 
- ਸਵ ੨, ੫੨ (1391) 


“ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ। ” 





518 


- ਆਸਾ ੧, ਵਾਰ ੧੨ਸ, ੨, ੨੯੧ (469) 
(2) ਨਾਮ, ਵੇਖੋ “ਸਬਦ? (3) 


(1) ਪ੍ਰਭੂ, ਕਰਤਾਰ 
“ਸਾਖਾ ਤੀਨਿ ਨਿਵਾਰੀਆ ਏਕ ਸਬਦਿ ਲਿਵ ਲਾਇ। ” 
- ਸਿਰੀ ੩, ਅਸ ੨੦, ੩੨ (66) 
“ਆਪੇ ਮੇਲਿ ਮਿਲਾਇਦਾ ਨਾਨਕ ਸਬਦਿ ਸਮਾਇ। ”” 
- ਸਿਰੀ ੫, ਅਸ ੨੪, ੮:੨ (69) 
ਹੋਰ ਰੂਪ: 
ਸਬਦੁ - 
“ਸੁ ਸਬਦੁ ਨਿਰੰਤਰਿ ਨਿਜ ਘਰਿ ਆਛੈ ਤ੍ਰਿਭਿਵਣ ਜੋਤਿ ਸੁ ਸਬਦਿ ਲਹੈ । ”” 
- ਰਾਮ ੧, ਸਿਗੋ ੬੫:੩ (945) 
“ਤਿਹੁ ਲੋਕਾ ਮਹਿ ਸਬਦੁ ਰਵਿਆ ਹੈ ਆਪੁ ਗਇਆ ਮਨੁ ਮਾਨਿਆ। ”? 
- ਆਸਾ ੧, ੧੦, ੨੨ (351) 
ਸਬਦੇ - 
“ਆਪੇ ਰੰਗਣਿ ਰੰਗਿਓਨੁ ਸਬਦੇ ਲਾਇਓਨੁ ਮਿਲਾਇ । ”” 
- ਸਿਰੀ ੩, ੫੯, ੩੧ (37) 
(2) ਸੁਰ, ਧੁਨੀ ਵੇਖ “ਸਬਦ” (1) 
(3) ਗੁਰੂ ਦੀ ਬਾਣੀ/ਸਬਦ, ਵੇਖੋ “ਸਬਦ” (2) 
(4) ਨਾਮ, ਵੇਖੋ “ਸਬਦ?” (3) 
(5) ਉਪਦੇਸ਼, ਵੇਖੋ “ਸਬਦ? (4) 
(6) ਧੁਨੀਆਂ ਦਾ ਸਾਰਥਕ ਇਕੱਠ, ਲਫਜ਼ 
“ਗੁਰਮੁਖਿ ਸਬਦਿ ਵਖਾਣੈ ਕੋਇ। ” (ਕੋਈ ਗੁਰਮੁਖ ਹੀ “ਸ਼ਬਦ” ਰਾਹੀ" ਉਸ ਨੂੰ 


- ਆਸਾ ੩, ੪੨, ੨:੪ (361) 


- ਸਿਰੀ ੫, ਅਸ ੨੭, ੫੧੧ (71) 


“ਰੁੰਡਿਤ ਮੁੰਡਿਤ ਏਕੈ ਸਬਦੀ ਏਇ ਕਹਹਿ ਸਿਧਿ ਪਾਈ। ”” 
- ਗਉ ਕਬ, ੫੧, ੧:੨ (334) 
“ਤੁਧੁ ਆਪੇ ਭਾਵੈ ਤਿਵੈ ਚਲਾਵਹਿ ਸਭ ਤੇਰੇ ਸਬਦਿ ਸਮਾਇ ਜੀਉ।” 
- ਆਸਾ ੪, ਛੰਤ ੧੪, ੪:੨ (448) 
“ਨਾ ਜੀਉ ਮਰੈ ਨ ਮਾਰਿਆ ਜਾਈ ਕਰਿ ਦੇਖੈ ਸਬਦਿ ਰਜਾਈ ਹੈ। ” (ਉਹ 
ਵਾਹਿਗੁਰੂ ਹੁਕਮ ਦੁਆਰਾ ਕਰਕੇ ਵੇਖਦਾ ਹੈ) 
- ਮਾਰੂ ੧, ਸੋਲਾ ੬, ੧੩:੩ (1026) 


ਹੋਰ ਰੂਪ: 





519 


ਸਬਦੁ - 


- ਗਉ ੩, ੩੫, ੪:੧ (162) 
“ਸਭੁ ਇਕੋ ਸਬਦੁ ਵਰਤਦਾ ਮੇਰੇ ਗੋਵਿੰਦਾ ਜਨ ਨਾਨਕ ਨਾਮੁ ਧਿਆਇਆ ਜੀਉ। ”” 
- ਗਉ ੪, ੬੬, ੪:੪ (173) 
“ਆਵਣ ਜਾਣਾ ਸਬਦੁ ਪਛਾਣੁ । 
- ਮਾਰੂ ੩, ਸੋਲਾ ੧੫, ੧੩:੨ (1059) 
(8) ਸਮੁੰਦਰ (ਭਾਵ) 
“ਮਾਧਾਣਾ ਪਰਬਤੁ ਕਰਿ ਨੇਤ੍ਰਿ ਬਾਸਕੁ ਸਬਦਿ ਰਿੜਕਿਓਨੁ । ” 
- ਰਾਮ ਬਸ ਵਾਰ ੪:੩ (967) 


(1) ਸ਼ਬਦ ਵਾਲਾ, ਸ਼ਬਦ ਦਾ ਦਾਤਾ, ਅਰਥਾਤ ਗੁਰੂ (ਸੰਥਿਆ, ਨਿਰਣੈ (ਮਹਾਨਕੋਸ਼) 
“ਨਾਨਕ ਸਬਦੀ ਸਚੁ ਹੈ ਕਰਮੀ ਪਲੈ ਪਾਇ। ” 

- ਸਿਰੀ ੪, ਵਾਰ ੫ਸ, ੩, ੨:੩ (84) 
(“ਦਰਪਣ ” ਤੇ ਸਾਰ ਵਿਸਤਾਰ” ਇਥੇ ਵੀ “ਸਬਦੀ” ਦੇ ਅਰਥ 
“ਸ਼ਬਦ/ਬਾਣੀ/ਦੁਆਰਾ ਕਰਦੇ ਹਨ।) 
(2) (ਸੰ.) ਸ਼ਬਦ ਬੋਲਣ ਵਾਲਾ, ਵਕਤਾ, (ਇਕ ਸ਼ਬਦ- ਅਲਖ, ਅਲੱਖ ਉਚਾਰਨ 
ਕਰਨ ਵਾਲਾ - ਜੋਗੀਆਂ ਦਾ ਇਕ ਫਿਰਕਾ) 
“ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪੰਟੈ ਲਿਖਾਇਆ। ”” 

- ਸੋਰ ਕਬ, ੩, ੨੨ (654) 

(3) ਗੁਰਬਾਣੀ, ਵੇਖੋ “ਸਬਦ” (2) 
(4) ਲਫਜ਼, ਵੇਖੋ “ਸਬਦਿ? (6) 
“ਜੇਤਾ ਆਖਣੁ ਸਾਹੀ ਸਬਦੀ ਭਾਖਿਆ ਭਾਇ ਸੁਭਾਈ। ” 

- ਸਾਰ ੪, ਵਾਰ ੧੨ਸ, ੧, ੩ (1242) 
(5) ਉਪਦੇਸ਼, ਵੇਖੋ “ਸ਼ਬਦ” (4) 


(1) ਆਚਰਣ, ਜੀਵਨ ਦਾ ਰਸਤਾ (ਸ਼ਬਦਾਰਥ -ਮਹਾਨਕੋਸ਼); ਵਤੀਰਾ (ਸਾਰ 


- ਜਪੁ ੧, ੩੮੦੫ (8) 


- ਭੈਰ ੪, ੩, ੨੨ (1134) 
(ਬਾਕੀ ਟੀਕਾਕਾਰ ਇਥੇ ਸ਼ਬਦ ਦੇ ਅਰਥ “ਨਾਮ” (ਸ਼ਬਦ) ਦੇ ਕੀਤੇ ਹਨ) 
“ਗੁਰਮੁਖਿ ਸਬਦੁ ਪਛਾਣੀਐ ਹਰਿ ਅੰਮ੍ਰਿਤ ਨਾਮਿ ਸਮਾਇ। ” (ਧਰਮ ਦਾ ਰਸਤਾ, 
ਆਦਰਸ਼ ਢੰਗ ਸ਼ਬਦਾਰਥ) (“ਸੰਥਿਆ”, “ਨਿਰਣੈ ` ਇਥੇ ਸ਼ਬਦ ਦੇ ਅਰਥ “ਬੂਹਮ ? 
ਦੇ ਕਰਦੇ ਹਨ) 

- ਸਿਰੀ ੩, ੪੦, ੨੨ (29) 
(2) ਗੁਰੂ ਦਾ ਸ਼ਬਦ, ਬਾਣੀ, ਵੇਖੋ “ਸਬਦ” (2) 
(3) ਨਾਮ, ਵੇਖੋ “ਸਬਦ? (3) 
(4) ਪ੍ਰਭੂ, ਕਰਤਾਰ, ਵੇਖੋ “ਸਬਦਿ” (1) 





520 


“ਸਚੜਾ ਦੂਰਿ ਨ ਭਾਲੀਐ ਘਟਿ ਘਟਿ ਸਬਦੁ ਪਛਾਣੋਵਾ। ” 
- ਵਡ ੧, ਅਲਾ ੪, ੧:੨ (581) 
(5) ਗਲ, ਵਿਚਾਰ, ਵੇਖੋ “ਸਬਦ” (6) 
(6) ਉਪਦੇਸ, ਵੇਖੋ “ਸਬਦ? (4) 
(7) ਧੁਨੀ, ਵੇਖੋ “ਸਬਦ” (1) 
“ਰੂਧਾ ਕੰਠੁ ਸਬਦੁ ਨਹੀ' ਉਚਰੈ ਅਬ ਕਿਆ ਕਰਹਿ ਪਰਾਨੀ। (ਆਵਾਜ਼) 
- ਸੋਰ ਭੀਖ ੧, ੧੨ (59) 
(8) ਹੁਕਮ, ਵੇਖੋ “ਸਬਦਿ” (7) 
“ਤੇਰਾ ਸਬਦੁ ਸਭੁ ਤੂੰਹੈ ਵਰਤਹਿ ਤੂੰ ਆਪੇ ਕਰਹਿ ਸੁ ਹੋਈ। ” 
- ਆਸਾ ੪, ਛੰਤ ੧੪, ੩:੪ (448) 
(ਮਹਾਨ ਕੋਸ਼ ਇਥੇ “ਸਬਦ? ਦੇ ਅਰਥ ਸੰਸਾਰ ਕਰਦਾ ਹੈ) 
(9) ਸ਼ਬਦ ਦੇ ਉਦੇਸ਼ (ਮਕਸਦ) (ਮਹਾਨਕੋਸ਼) 
“ਨ ਸਬਦੁ ਬੂੰਝੈ ਨ ਜਾਣੈ ਬਾਣੀ। ” 
- ਧਨਾ ੩, ੫. ੩:੧ (665) 
(10) ਸੁਨੇਹਾ 
“ਧਨ ਵਾਂਢੀ ਪਿਰੁ ਦੇਸ ਨਿਵਾਸੀ ਸਚੇ ਗੁਰ ਪਹਿ ਸਬਦੁ ਪਠਾਈ। ”” 
- ਮਲਾ ੧, ਅਸ ੧, ੫:੧ (1273) 


“ਸਬਰ ਅੰਦਰਿ ਸਾਬਰੀ ਤਨੁ ਏਵੈ ਜਾਲੇਨਿ੍‌ । ” 
- ਸਲੋ ਫਰ, ੧੧੬:੧ (1384) 


- ਸਿਰੀ ੪, ਵਾਰ, ੨ਸ, ੧, ੧:੧ (83) 


“ਇਹੁ ਮਨੂਆ ਅਤਿ ਸਬਲ ਹੈ ਛਡੇ ਨ ਕਿਤੈ ਉਪਾਇ। ” 
- ਸਿਰੀ ੩, ੫੧, ੪:੧ (33) 


ਹੋਰ ਰੂਪ: 


ਸਬਲਾ - 
“ਕਾਮੁ ਕੋੋਧ ਲੋਭੁ ਅੰਤਰਿ ਸਬਲਾ ਨਿਤ ਧੰਧਾ ਕਰਤ ਵਿਹਾਏ । ? 
- ਬਿਹਾ ੪, ਵਾਰ ੪ਸ, ੩, ੨੫ (550) 
ਸਬਲੁ - 
“ਮਾਇਆ ਸਰੁ ਸਬਲੁ ਵਰਤੈ ਜੀਉ ਕਿਉ ਕਰਿ ਦੁਤਰੁ ਤਰਿਆ ਜਾਇ। ” 
- ਗਉ ੩, ਛੰਤ ੪, ੧੧ (245) 
(2) ਬਲਵਾਨ/ਮਾਇਆ 
“ਸਗਲ ਭਵਨ ਮਹਿ ਸਬਲ ਪ੍ਰਵੇਸੈ। ? 
- ਆਸਾਂ ੫, ੪, ੩੨ (371) 





0. 


“ਅਲਗਉ ਜੋਇ ਮਧੂਕੜਉ ਸਾਰੰਗਪਾਣਿ ਸਬਾਇ। ”? 
-ਮਾਰੂ ੩, ਵਾਰ ੧੨ਸ, ੧, ੨:੧ (1090) 


ਸਬਾਇਆ --- ਸਭ, ਸਾਰਾ, ਸਭ ਕੁਝ 
“ਮਾਇਆ ਮੋਹੁ ਜਗਤ ਸਬਾਇਆ। ” 
- ਮਾਝ ੩, ੩੩, ੧:੧ (129) 
“ਬਹੁ ਕਰਮ ਕਮਾਵੈ ਦੁਖੁ ਸਬਾਇਆ। ” (ਸਾਰਾ/ਨਿਰਾ) 
- ਆਸਾ ੩, ਅਸ ੨੫, ੬:੩ (424) 
“ਆਪੇ ਜਾਣੈ ਆਪਿ ਪਛਾਣੈ ਸਭੁ ਤਿਸੁ ਦਾ ਚੋਜੁ ਸਬਾਇਆ। ” (ਸਾਰਾ ਜਗਤ) 
- ਮਾਰੂ ੧, ਸੋਲਾ ੧੯, ੧੧:੩ (1040) 
“ਗੁਰ ਪੂਰੇ ਕੀ ਚਾਕਰੀ ਥਿਰੁ ਕੰਧੁ ਸਬਾਇਆ। ” (ਸਾਰਾ ਜੀਵਨ) 
- ਸਾਰ ੪, ਵਾਰ ੩੩:੪ (1250) 
“ਮਾਇਆ ਮੋਹ ਦੁਖ ਸਬਾਇਆ। ” (ਹਰ ਪ੍ਰਕਾਰ ਦੇ, ਸਾਰੇ) 
- ਮਾਰੂ ੩, ਸੋਲਾ ੭, ੯:੨ (1050) 
ਹੋਰ ਰੂਪ: 
ਸਬਾਇਐ - 
“ਫਰੀਦਾ ਮੈ ਜਾਨਿਆ ਦੁਖੁ ਮੁਝ ਕੁ ਦੁਖੁ ਸਬਾਇਐ ਜਗਿ। ? 
੍‌੍ - ਸਲੋ ਫਰ, ੮੧:੧ (1382) 
ਸਬਾਈ - 
“ਦਿਨਸੁ ਚੜੈ ਫਿਰਿ ਆਥਵੈ ਰੈਣਿ ਸਬਾਈ ਜਾਇ। ” 
- ਸਿਰੀ ੪, ੭੦, ੧:੧ (41) 
“ਨਾਮ ਬਿਹੂਣੀ ਦੁਖਿ ਜਲੈ ਸਬਾਈ। ” (ਸਾਰੀ ਸ੍ਰਿਸ਼ਟੀ) 
- ਆਸਾ ੩, ੪੫, ੨:੩ (362) 
“ਘਟ ਘਟ ਅੰਤਰਿ ਬ੍ਰਹਮੁ ਲੁਕਾਇਆ ਘਟਿ ਘਟਿ ਜੋਤਿ ਸਬਾਈ। ” (ਸਭ ਥਾਂ) 
- ਸੋਰ ੧, ੬, ੩:੧ (597) 
“ਗਾਉ ਮੰਗਲੋ ਨਿਤ ਹਰਿ ਜਨਹੁ ਪੁੰਨੀ ਇਛ ਸਬਾਈ ਰਾਮ। ? (ਸਾਰੀਆਂ) 
- ਸੂਹੀ ੫, ਛੰਤ ੫, ੪੧ (780) 
ਸਬਾਈਆਂ - 
“ਪਵਿਤੁ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿਤੁ ਸੰਗਤਿ ਸਬਾਈਆ। ” (ਸਾਰੀ) 
- ਰਾਮ ੩, ਅਸ ੧੭੩ (979) 


- ਮਾਝ ੩, ਅਸ ੧੪, ੫:੨ (117) 


“ਘਟਿ ਘਟਿ ਭੋਗੇ ਭੋਗਣਹਾਰਾ ਰਹੈ ਅਤੀਤੁ ਸਬਾਇਆ। ”” 
- ਮਾਰੂ ੧, ਸੋਲਾ ੨0, ੧੪:੩ (1041) 
(2) ਸਭ ਵਿਚ 
“ਗੁਪਤ ਪੁਗਟ ਹਰਿ ਘਟਿ ਘਟਿ ਦੇਖਹੁ ਵਰਤੈ ਤਾਕੁ ਸਬਾਇਆ। ” 
- ਮਾਰੂ ੧, ਸਲੋ ੨੨, ੨੪੩ (1042) 





ਕਿ 


ਹੋਰ ਰੂਪ: 
ਸਬਾਈ - 
“ਹਰਿ ਹਰਿ ਰੂਪੁ ਸਭ ਜੋਤਿ ਸਬਾਈ ਹਰਿ ਨਿਕਟ ਵਸੈ ਹਰਿ ਕੋਲੀ। ” 
- ਗਉਂ ੪, ੫੩, ੨:੨ (168-169) 
ਸਬਾਈਆਂ - 
“ਏਕੋ ਪਵਣੁ ਮਾਟੀ ਸਭ ਏਕਾ ਸਭ ਏਕਾ ਜੋਤਿ ਸਬਾਈਆ। ” 
- ਮਾਝ ੪, 2, ੩੯੧ (96) 
(4) ਸਭ ਨੂੰ 
“ਹਰਿ ਭਾਵੈ ਗੁਰ ਮੇਲਿ ਮਿਲਾਏ ਹਰਿ ਤਾਰੇ ਜਗਤੁ ਸਬਾਇਆ। ”? 
- ਮਾਰੂ ੧, ਸੋਲਾ ੨੧, ੭:੩ (1042) 
ਹੋਰ ਰੂਪ: 
ਸਬਾਈ - 
“ਮਾਤਾ ਪਿਤਾ ਸੁਤ ਨੇਹੁ ਘਨੇਰਾ ਮਾਇਆ ਮੋਹੁ ਸਬਾਈ। ”” 
- ਸਿਰੀ ੧, ਪਹ ੨, ੧:੩ (75) 


ਸਬਾਏ - 
(5) ਪੂਰੀ ਤਰ੍ਹਾਂ 
“ਸਬਦਿ ਰੰਗਾਏ ਹੁਕਮਿ ਸਬਾਏ। ” 


- ਮਾਝ ੧, ਅਸ ੧, ੧:੧ (109) 
“ਨਿਤ ਭਜਹੁ ਸੁਆਮੀ ਅੰਤਰਜਾਮੀ ਸਫਲ ਜਨਮੁ ਸਬਾਇਆ। ”? 
- ਕਾਨ ੫, ਛੰਤ ੧, ੩:੩ (1312) 


ਸਬਾਇ-ਅੜੀਏ, ਤੇ ਅੜੀਏ ਸਭ ਥਾਈ 
“ਜੋਤਿ ਸਬਾਇੜੀਏ ਤ੍ਰਿਭਿਵਣ ਸਾਰੇ ਰਾਮ। ” 
- ਬਿਲਾ ੧, ਛੰਤ ੧, ੪:੧ (843) 


(1) ਸਾਰੀ ਲੋਕਾਈ 
“ਪ੍ਰਭੁ ਦੂਰਿ ਨ ਹੋਈ ਘਟਿ ਘਟਿ ਸੋਹੀ ਤਿਸ ਕੀ ਨਾਰਿ ਸਬਾਈ। ” 
- ਸੂਹੀ ੧, ਛੰਤ ੩, ੩:੩ (765) 
“ਗਿਆਨ ਵਿਹੂਣੀ ਭਵੈ ਸਥਾਈ। ” (ਸਾਰੀ ਦੁਨੀਆਂ) 
- ਮਾਰੂ ੧, ਸੋਲਾ ੧੪, ੮:੧ (1034) 
(2) ਸਾਰਾ, ਸਭ ਵੇਖੋ “ਸਬਾਇਆ” (1) 
(3) ਸਭ ਵਿਚ, ਵੇਖੋ “ਸਬਾਇਆ? (3) 
(4) ਸਭ ਨੂੰ, ਵੇਖੋ “ਸਬਾਇਆ” (4) 
(5) ਕੁਲ (ਉਰਵ;) ਸਾਰੀ 
“ਲਖ ਚਉਰਾਸੀਹ ਜੋਨਿ ਸਬਾਈ। ”” 
- ਮਾਰੂ ੫, ਸੋਲ, ੫, ੨:੧ (1075) 
(6) ਸਭ ਥਾਂ, ਹਰ ਜਗ੍ੂਾਂ 
“ਰਾਮ ਨਾਮੁ ਹੈ ਜੋਤਿ ਸਬਾਈ ਤਤੁ ਗੁਰਮਤਿ ਕਾਢਿ ਲਈਜੈ। ” 
- ਕਲਿ ੪, ਅਸ ੧, ੧੨ (1323) 





523 


“ਘਰਿ ਬਾਹਰਿ ਸੁਖ ਸਹਜ ਸਬਾਏ। ” (ਹਰ ਥਾਂ) 
- ਗਉਂ ੫, ੯੬, ੧":੨ (184) 

(ਅੰ: ਸ਼ਬ) ਰਾਤ 
“ਚਊਥੈ ਪਹਰਿ ਸਬਾਹ ਕੈ ਸੁਰਤਿਆ ਉਪਜੈ ਚਾਉ । ” 

- ਮਾਝ ੧, ਵਾਰ ੧੮ਸ, ੨, ੧:੪ (146) 
(ਸੰ.)ਸਭਨਾਂ ਨੂੰ 
“ਵਾਹੁ ਵਾਹੁ ਤਿਸ ਨੋ ਆਖੀਐ ਜਿ ਦੇਦਾ ਰਿਜਕੁ ਸਬਾਹਿ। ”? 

- ਗੂਜ ੩, ਵਾਰ ੧੬ਸ, ੩, ੧:੪ (515) 


(ਸੰ.) ਪਹੁੰਚਾਉੱਦਾ/ਦੇਂਦਾ ਹੈ, ਹੋਰ ਵੇਖੋ “ਸਮਾਹਦਾ ? 
“ਸਭਨਾ ਪ੍ਰਤਿਪਾਲ ਕਰੇ ਜਗਜੀਵਨੁ ਦੇਦਾ ਰਿਜਕੁ ਸੰਬਾਹਾ ਹੇ । ” 
- ਮਾਰੂ ੩, ਸੋਲਾ ੧੨, ੨੩ (1055) 


ਹੋਰ ਰੂਪ: 
ਸੰਬਾਹਿ - 
“ਜਿਨਿ ਜੀਉ ਪਿੰਡੁ ਦਿਤਾ ਤਿਸੁ ਕਬਹੂੰ ਨ ਚੇਤੈ ਜੋ ਦੇਂਦਾ ਰਿਜਕੁ ਸੰਬਾਹਿ। ” 
- ਸਿਰੀ ੪, ਵਾਰ ੯ਸ, ੩, ੧:੩ (85) 
“ਸੋ ਕਰਤਾ ਕਾਦਰ ਕਰੀਮੁ ਦੇ ਜੀਆ ਰਿਜਕੁ ਸੰਬਾਹਿ। ? (ਲਿਆ ਕੇ ਦਿੰਦਾ ਹੈ) 
- ਆਸਾ ੪, ਵਾਰ ੨੪੨ (475) 
ਸੰਬਾਹਿਆ - 
“ਸਿਸਟਿ ਉਪਾਈ ਸਭ ਤੁਧੁ ਆਪੇ ਰਿਜਕੁ ਸੰਬਾਹਿਆ। ” 
- ਸਿਰੀ ੪, ਵਾਰ ੮:੧ (85) 
ਸੰਬਾਹਿਦਾ - 
“ਸਭਨਾ ਰਿਜਕੁ ਸੰਬਾਹਿਦਾ ਤੇਰਾ ਹੁਕਮੁ ਨਿਰਾਲਾ । ” 
- ਸੂਹੀ ੩, ਵਾਰ ੧:੪ (785) 
ਸੰਬਾਹੇ - 
“ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ। ” 
- ਗੂਜ ੫, ਸੋਦ ੫, ੨੩੨ (10) 
(2) ਇਕਠ 
“ਲਸਕਰ ਜੋੜੇ ਕੀਆ ਸੰਬਾਹਾ। ” 
- ਆਸਾ ੫, ੮੬, ੨੩ (392) 
(ਸੰ. ਸੁਬਾਅ) ਸਵੇਰੇ, ਅੰਮ੍ਰਿਤ ਵੇਲੇ 
““ਸਬਾਹੀ ਸਾਲਾਹ ਜਿਨੀ ਧਿਆਇਆ ਇਕ ਮਨਿ। ” 
- ਮਾਝ ੧, ਵਾਰ ੧੭ਸ, ੧, ੧੧ (145) 
(ਸ਼ਬਦਕੋਸ਼ ਨੇ ਇਸ ਦੇ ਇਕ ਅਰਥ “ਨਿਰੰਤਰ? ਦੇ ਵੀ ਕੀਤੇ ਹਨ) 


(1) ਪਹੁੰਚਾਉਂਦਾ ਹੈ, ਵੇਖੋ “ਸੰਬਾਹ? 





524 


(2) ਇਕਠੇ ਕੀਤੇ, ਮੰਗਵਾਏ 
“ਹੈਵਰ ਗੈਵਰ ਰਥ ਸੰਬਾਹੇ ਗਹੁ ਕਰਿ ਕੀਨੇ ਮੇਰੇ । ” 
- ਗੂਜ ੫, ੮, ੪:੧ (497) 


- ਗੌਂਡ ਨਾਮੁ, ੧, ੪:੧ (873) 


“ਕਵਿ ਜਨ ਕਲ੍ਹ ਸਬੁਧੀ ਕੀਰਤਿ ਜਨ ਅਮਰਦਾਸ ਬਿਸੂਰੀਯਾ। ”” 
- ਸਵ ੩, ੧:੪ (1392) 
ਸਭ, ਸਾਰੇ 
“ਜੇ ਸੋ ਧਣੀ ਮਿਲੰਨਿ ਨਾਨਕ ਸੁਖ ਸੰਬੂਹ ਸਚੁ । ” 
- ਗੁੂਜ ੫, ਵਾਰ ੧੧ਸ, ੫, ੧:੨ (520) 


ਹੋਰ ਰੂਪ: 


€) 


ਸੂਹਾ 
“ਹਰਿ ਦੇਖਿ ਦਰਸਨੁ ਇਛ ਪੁੰਨੀ ਕੁਲ ਸੰਬੂਹਾ ਸਭਿ ਤਰੇ। ” 


- ਆਸਾ ੫. ਛੰਤ ੯, ੪2੫ (459) 


(1) (ਫਾ. ਸਬੂਰੀ) ਸਬਰ ਦਾ ਭਾਵ, ਸੰਤੋਖ 
“ਸਿਦਕੁ ਸਬੂਰੀ ਸਾਦਿਕਾ ਸਬਰੁ ਤੋਸਾ ਮਲਾਇਕਾ। ” 
- ਸਿਰੀ ੪, ੨ਸ, ੧, ੨੧ (83) 
(2) ਸਾਬਰ, ਸਬਦ/ਸੰਤੋਖ ਵਾਲਾ, ਸੰਤੋਖੀ 
“ਭਾਂਖਿ ਲੇਨੇ ਪੰਚੈ ਹੋਇ ਸਬੁਰੀ । ”” 
੍‌੍ - ਭੈਰ ਕਬ, ੪, ੨:੨ (1158) 


- ਗਉ ਕਬ, ੬, ੩ (344) 


“ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ। ” (ਸਾਰੀ ਸਿਸ਼ਟੀ) 
- ਜਪੁ ੧, ੨੯੨ (6) 
“ਸਭ ਆਪੇ ਤੁਧੁ ਉਪਾਇ ਕੈ ਆਪਿ ਕਾਰੈ ਲਾਈ। ”” (ਸਾਰੀ ਸਿ੍‌ਸ਼ਟੀ) 
- ਸਿਰੀ ੪, ਵਾਰ ੨:੧ (83) 
“ਸਭ ਕੀਮਤਿ ਮਿਲਿ ਕੀਮਤਿ ਪਾਈ। ” (ਸਾਰੇ ਮੁਲ ਲਾਉਣ ਵਾਲਿਆਂ ਨੇ) 
- ਆਸਾ ੧, ਸੋਦ ੨, ੨੨ (9) 
“ਸਭ ਮਹਿ ਇਕੁ ਵਰਤਦਾ ਏਕੋ ਰਹਿਆ ਸਮਾਇ। ” (ਸਾਰਿਆਂ) 
- ਸਿਰੀ ੩, ੩੬, ੨:੩ (27) 
“ਆਪੁ ਛੋਡਿ ਸਭੁ ਹੋਇ ਰੇਣਾ ਜਿਸੁ ਦੇਇ ਪ੍ਰਭੁ ਨਿਰੰਕਾਰੁ । ” (ਸਾਰਿਆਂ ਦੀ) 
- ਸਿਰੀ ੫, ੯੫, ੩੯੨ (51) 





25 


“ਗੁਪਤੁ ਪ੍ਰਗਟੁ ਸਭੁ ਜਾਣੀਐ ਜੇ ਮਨੁ ਰਾਖੈ ਠਾਇ। ” (ਭਾਵ ਪ੍ਰਭੂ) 
- ਸਿਰੀ ੧, ਅਸ ੭, ੩੨ (57) 
“ਸਭ ਨਦਰੀ ਕਰਮ ਕਮਾਵਦੇ ਨਦਰੀ ਬਾਹਰਿ ਨ ਕੋਇ। ” (ਸਾਰੇ ਜੀਵ) 
- ਸਿਰੀ ੩, ਅਸ ੨੦, ੮੧ (66) 
“ਸਭੁ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ। ? 
- ਸਿਰੀ ੫, ਅਸ ੨੯, ੧੩੩ (74) 
ਹੋਰ ਰੂਪ: 
ਸਭਿ - 
“ਸਭਿ ਗੁਣ ਤੇਰੇ ਮੈ ਨਾਹੀ ਕੋਇ। ” 
- ਜਪੁ ੧, ੨੧੧੫ (4) 


ਸਭ 
“ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ। ” (ਸਾਰੇ, ਹਰ ਕੋਈ) 
- ਜਪੁ ੧, ੨੧੫ (1) 
“ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭੁ 
ਗਵਾਸੀ। ” (ਸਾਰਾ) 
- ਆਸਾ ੪, ਸੋਪੁ ੧, ੩:੩ (11) 
“ਤੂੰ ਆਪੇ ਕਰਤਾ ਤੇਰਾ ਕੀਆ ਸਭੁ ਹੋਇ। ” (ਸਾਰਾ ਕੁਝ) 
- ਆਸਾ ੪, ਸੋਪੁ ੨, ੪:੧ (12) 
ਸਭੇ - 
“ਸਭੇ ਗਲਾ ਵਿਸਰਨੁ ਇਕੋ ਵਿਸਰਿ ਨ ਜਾਉ। ” (ਸਾਰੀਆਂ, ਸਭ) 
- ਸਿਰੀ ੫, ੭੫, ੧2੧ (43) 
ਸਭੇ - 
“ਸਭੈ ਉਡਾਨੀ ਭੂਮ ਕੀ ਟਾਟੀ ਰਹੈ ਨ ਮਾਇਆ ਬਾਂਧੀ। ”” 
- ਗਉ ਕਬ, ਅਸ ੪੩, ੧:੨ (331) 
ਜਤੀ 
“ਤਨੁ ਮਨੁ ਧਨੁ ਅਰਪੀ ਸਭੋ ਸਗਲ ਵਾਰੀਐ ਇਹ ਜਿੰਦੁ। ” (ਸਾਰੀ ਹੀ) 
- ਸਿਰੀ ੫, ੮੩, ੪:੨ (47) 
(ਸੰ.) ਆਪ ਹੀ ਆਪ ਉਤਪੰਨ ਹੋਣ ਵਾਲਾ, ਆਪਣੇ ਆਪ ਤੋ ਉਤਪਤ 
“ਜਾਤਿ ਅਜਾਤਿ ਅਜੋਨੀ ਸੰਭਉ ਨਾ ਤਿਸੁ ਭਾਉ ਨ ਭਰਮਾ। ? 
- ਸੋਰ ੧, ੬, ੧੨ (597) 
ਵੇਖੋ “ਸੰਭਵਿਅਉ ਸੰਭੂ, ਸੰਭੌ ” 


“ਤੂ ਸਚਾ ਸਭਸ ਦਾ ਖਸਮੁ ਹੈ ਸਭ ਦੂ ਤੁ ਚੜੀਐ। ” 
- ਗਉ ੪, ਵਾਰ ੩:੪ (301) 


ਸਭਸੁ - 
“ਤਿਸ ਹੀ ਕੀ ਕਰਿ ਆਸ ਮਨ ਜਿਸ ਕਾ ਸਭਸੁ ਵੇਸਾਹੁ। ” (ਸਭ ਨੂੰ) 
- ਸਿਰੀ ੫, ੭੭, ੧੨੨ (44) 





526 


“ਸਭੁ ਕੋ ਤੇਰਾ ਤੂੰ ਸਭਸੁ ਦਾ ਤੂੰ ਸਭਨਾ ਰਾਸਿ। ” (ਸਭਨਾਂ, ਸਭ) 
- ਸਿਰੀ ੪, ਵਾਰ ੯:੧ (86) 
ਸਭਸੈ - 
“ਜਨੁ ਨਾਨਕੁ ਗੁਣ ਗਾਂਵੈ ਕਰਤੇ ਕੇ ਜੀ ਜੋ ਸਭਸੈ ਕਾ ਜਾਣੋਈ। ” (ਸਭਨਾ) 
- ਆਸਾ ੪, ਸੋਪੁ ੧, ੫:੫ (11) 
“ਲਖ ਚਉਰਾਸੀਹ ਜਿਨਿ ਸਿਰੀ ਸਭਸੈ ਦੇਇ ਅਧਾਰੁ। ” (ਸਾਰਿਆਂ ਨੂੰ) 
- ਸਿਰੀ ੩, ੩੬, ੫:੨ (27) 
“ਸਭਸੈ ਦੇ ਦਾਤਾਰੁ ਜੇਤ ਉਪਾਰੀਐ। ?” (ਸਾਰੀ ਸ੍ਰਿਸ਼ਟੀ ਦਾ) 
- ਗੂਜ ੫, ਵਾਰ ੧:੪ (518) 
“ਜਿਨਿ ਕਰਿ ਕਾਰਣੁ ਧਾਰਿਆ ਸਭਸੈ ਦੇਇ ਆਧਾਰੁ ਜੀਉ। ”” 
- ਸੂਹੀ ੧, ਅਸ ੨, ੮:੧ (751) 
“ਸੂਰਜ ਚੜੇ ਵਿਜੋਗਿ ਸਭਸੈ ਘਟੈ ਆਰਜਾ। ” (ਸਾਰਾ ਦਿਨ) 
- ਸਾਰ ੪, ਵਾਰ ੧੯ਸ, ੧, ੨:੧ (1244) 
ਸਭਸੈ” - 
“ਸਭਸੈ ਊਪਰਿ ਗੁਰ ਸਬਦੁ ਬੀਚਾਰੁ । ” (ਸਭ ਤੋ) 
- ਰਾਮ ੧, ਅਸ ੪, ੨੩ (904) 


ਸਭਹਿ` - 
“ਸਭ ਹੀ ਮਧਿ ਸਭਹਿ ਤੇ ਬਾਹਰਿ ਬੇਮੁਹਤਾਜ ਬਾਪਾ। ” (ਸਭ ਤੋਂ) 

- ਸਿਰੀ ੫, ੯੭, ੨੨ (51) 
“ਲੋਭ ਲਹਰਿ ਸਭੁ ਸੁਆਨੁ ਹਲਕੁ ਹੈ ਹਲਕਿਓ ਸਭਹਿ ਬਿਗਾਰੇ । ”” 


- ਨਟ ੪, ਅਸ ੬, ੭੧ (983) 
“ਹਮ ਸੁਖੁ ਪਾਇਆ ਤਾਂ ਸਭਹਿ ਸੁਹੇਲੇ। ” (ਸਾਰੇ) 
- ਭੈਰ ੫, ੨੨, ੧":੧ (1141) 
ਸਭਹੁ - 
“ਲੋਗ ਕੁਟੰਬ ਸਭਹੁ ਤੇ ਤੋਰੈ ਤਉ ਆਪਨ ਬੇਢੀ ਆਵੈ ਹੋ। (ਸਭ ਤੋ) 
- ਸੋਰ ਨਾਮ ੨, ੨੧੨ (657) 
“ਭਿੰਨ ਭਿੰਨ ਹੋਇ ਭਾਵ ਦਿਖਾਵਹਿ ਸਭਹੁ ਨਿਰਾਰੀ ਭਾਖੇ। ? (ਸਭ ਦੀ) 
- ਰਾਮ ੫, ੭, ੩:੩ (884) 
ਸਭਹੂ - 
“ਸਭ ਤੇ ਨੇਰੈ ਸਭਹੁ ਤੇ ਦੁਰਿ। ” (ਸਭਨਾਂ ਤੋ) 
ਲਾ - ਗਉ ੫. ਸੁਖ ੧੦, ੪:੯ (276) 
“ਅਤਿ ਸੁੰਦਰ ਮਨਮੋਹਨ ਪਿਆਰੇ ਸਭਹੁ ਮਧਿ ਨਿਰਾਰੇ। (ਸਭਨਾਂ) 
ਨ - ਦੇਵ ੫, ੨੯, ੧੧੨ (534) 
“ਬਾਰੈ ਬੁਢੇ ਤਰੁਨੇ ਭਈਆ ਸਭਹੁ ਜਮੁ ਲੈ ਜਈਹੈ ਰੇ। ” (ਸਭ ਨੂੰ) 
੍‌੍ ੍‌੍ - ਬਿਲਾ ਕਬ, ੧, ੧:੧ (855) 
ਸਭਹੂੰ - 
“ਗਾਵਤ ਸੁਨਤ ਜਪਤ ਉਧਾਰੈ ਬਰਨ ਅਬਰਨਾ ਸਭਹੂੰ । ” 
__` - ਦੇਵ ੫, ੪, ੧":੨ (529) 


(1) ਸਭ ਥਾਂ, ਹਰ ਜਗ੍ਹਾ 





227 


“ਇਹੁ ਹਰਿ ਰਸੁ ਵਣਿ ਤਿਣਿ ਸਭਤੁ ਹੈ ਭਾਗਹੀਣ ਨਹੀ ਖਾਇ। ” 
- ਸਿਰੀ ੪, ੬੯, ੩:੧ (41) 


“ਮੇਰਾ ਪਰ੍ਭੁ ਨਿਰਮਲਾ ਸਭਤੈ ਰਹਿਆ ਸਮਾਇ। ” (ਸਭ ਥਾਈਂ) 
- ਗਉ ੩, ਅਸ ੮, ੨:੨ (233) 
(2) ਸਾਰੇ 
“ਤੜ ਸੁਣਿਆ ਸਭਤੁ ਜਗਤ ਵਿਚਿ ਭਾਈ ਵੇਮੁਖੁ ਸਫੈ ਨਫਰੈ ਪਉਲੀ ਪਉਦੀ ਫਾਵਾ 
ਹੋਇ ਕੈ ਉਠਿ ਘਰਿ ਆਇਆ।” 
- ਗੂਜ ੪, ਵਾਰ ੧੨ਸ, ੪, ੧:੪ (306) 


““ਤੂ ਸਚ ਸਭਸ ਦਾ ਖਸਮੁ ਹੈ ਸਭਦੂ ਤੂ ਚੜੀਐ। ” 
- ਗਉ ੪, ਵਾਰ ੩:੪ (301) 
ਸਾਰਿਆ, ਸਭਨਾਂ 
“ਘਟਿ ਘਟਿ ਵਸਹਿ ਸਭਨ ਕੈ ਨੇਰੇ। ” 
- ਮਾਰੂ ੫, ਸੋਲਾ ੧੪, ੯:੨ (1086) 


ਹੋਰ ਰੂਪ: 
ਸਭਨਾਂ - 


“ਨਾਨਕ ਇਹੁ ਅਚਰਜੁ ਦੇਖਹੁ ਮੇਰੇ ਹਰਿ ਸਚੇ ਸਾਹ ਕਾ ਜਿ ਸਤਿਗੁਰੂ ਨੌ ਮੰਨੈ ਸੁ 


- ਬਿਲ ੪, ਵਾਰ ੧੩:੫ (855) 


“ਸਭਨਾ ਜੀਆ ਦਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ। ” (ਸਾਰੇ) 
= ਜਪੂ ੧, ੫੯੧੧ (2) 
“ਸਭਨਾ ਲਿਖਿਆ ਵੁੜੀ ਕਲਾਮ। ”” (ਸਾਰਿਆਂ ਨੂੰ) 
- ਜਪੁ ੧, ੧੬:੧੫ (3) 
“ਨਿਰਭਉ ਸਦਾ ਦਇਆਲੁ ਹੈ ਸਭਨਾ ਕਰਦਾ ਸਾਰ। ? (ਸਭ ਦੀ) 
- ਸਿਰੀ ੩, ੩੬, ੫:੩ (27) 
“ਸਭਨਾ ਸਾਹੁਰੈ ਵੰਵਣਾ ਸਭਿ ਮੁਕਲਾਵਣਹਾਰ। ” (ਸਭ ਨੇ) 
- ਸਿਰੀ ੫, ੯੩, ੪੧ (50-51) 
ਸਭਨਾਹ - 
“ਨਾਨਕ ਜੰਤ ਉਪਾਇ ਕੈ ਸੰਮਾਲੇ ਸਭਨਾਹ। ” (ਸਾਰਿਆਂ ਨੂੰ) 
- ਆਸਾ ੧, ਵਾਰ ੮ਸ, ੧, ੧੫ (467) 
ਸਭਨਾਹਾ - 
“ਤੂ ਅਣਮੰਗਿਆ ਦਾਨੁ ਦੇਵਣਾ ਸਭਨਾਹਾ ਜੀਆ। ” (ਸਾਰਿਆਂ) 
- ਵਡ ੪, ਵਾਰ ੧:੪ (585) 





528 


ਸਭਨੀ - 
“ਸਭ ਤੇਰੀ ਤੂ ਸਭਨੀ ਧਿਆਇਆ। ” (ਸਾਰਿਆਂ ਨੇ) 

- ਆਸਾ ੪, ਸੋਪੁ ੨, ੧੧ (11) 
“ਤੂੰ ਸਭਨੀ ਥਾਈ ਜਿਥੈ ਹਉ ਜਾਈ ਸਾਚਾ ਸਿਰਜਨਹਾਰੁ ਜੀਉ। ” (ਸਾਰੀਆਂ) 

- ਆਸਾਂ ੧, ਛੱਤ ੪, ੧:੧ (438) 


ਸਭਰਾਈ ---- ਵੱਧ ਪ੍ਰਕਾਸ਼ ਦੇਣ ਵਾਲੀ, ਸਭਰਾਈ- ਭਰਾਵਾਂ ਵਾਲੀ, ਇਜ਼ਤਮਾਨ ਵਾਲੀ, ਰਾਇ ਦੀ 
ਪਤਨੀ- ਰਾਣੀ 
“ਸਾ ਕੁਲਵੰਤੀ ਸਾ ਸਭਰਾਈ ਜੋ ਪਿਰਿ ਕੈ ਰੰਗਿ ਸਵਾਰੀ ਜੀਉ।” 
- ਮਾਝ ੫, ੧੧, ੩:੩ (97) 


(ਸੰ.) ਹਸਤੀਆਂ, (ਸ਼ਬਦਾਰਥ), ਉਤਪਤੀ, ਜਨਮ (ਮਹਾਨਕੋਸ਼) ਕੁਦਰਤੀ/ਨਿਰਕੈ 
(ਦਰਪਣ) 
“ਤ੍ਰਿਗਿਦ ਜੋਨਿ ਅਚੇਤ ਸੰਭਵ ਪੁੰਨ ਪਾਪ ਅਸੋਚ। ” 

- ਆਸਾ ਰਵਿ, ੧, ੨:੧ (486) 


ਮਾ (ਸੰ.) ਸ੍ਰ ਤੋੱ ਉਪਜਿਆ, ਵੇਖੋ “ਸੰਭਉ ਨ 
“ਆਜੋਨੀ ਸੰਭਵਿਅਉ ਜਗਤੁ ਗੁਰ ਬਚਨਿ ਤਰਾਯਉ। ” 
- ਸਵ ੪, ਕਲ ੮:੪ (1397) 


(1) (ਸੰ.) ਸਾਰੀ, ਸਭ (ਉਚਾਰਣ ਸੱਭਾ) 
“ਜਾ ਪਤਿ ਲੇਖੈ ਨ ਪੰਵੈ ਸਭਾ ਪੁਜ ਖੁਆਰੁ । ? 
੍‌੍ - ਸਿਰੀ ੧, ੮, ੨:੩ (17) 
(2) ਸਭਾ ਦਾ ਸਥਾਨ, ਰਾਜ ਦਰਬਾਰ 
“ਤਖਤ ਸਭਾ ਮੰਡਨ ਦੋਲੀਚੇ । ”” 
- ਗਉ ੫, ੮੧, ੩:੧ (179) 
“ਲਾਲ ਸੁਪੇਦ ਦੁਲੀਚਿਆ ਬਹੁ ਸਭਾ ਬਣਾਈ। ” 
- ਸਾਰ ੪, ਵਾਰ ੨੪੧੩ (1247) 
(3) ਸੰਗਤ 
“ਸਿਖ ਸਭਾ ਦੀਖਿਆ ਕਾ ਭਾਉ। ”” 
- ਆਸਾਂ ੧, ੬, ੪੧ (350) 


€) 


ਸੰਭਾਖਨ ---- (ਸੰ.) ਬੋਲਣਾ, ਗਲਬਾਤ, ਵਾਰਤਾਲਾਪ 
“ਮਿਤ ਸਤ ਪੇਖਿ ਸਮਤੁ ਬੀਚਾਰਿਓ ਸਗਲ ਸੰਭਾਖਨ ਜਾਪੁ । ? 
- ਸਾਰ ੫. ੬੯, ੧੨ (1218) 


ਹੋਰ ਰੂਪ: 
ਸੰਭਾਖਨੁ - 
“ਸੰਤਹ ਸੰਗੁ ਸਤ ਸੰਭਾਖਨੁ ਹਰਿ ਕੀਰਤਨਿ ਮਨੁ ਜਾਗੈ । ” 
- ਧਨਾ ੫, ੧੪, ੨੨ (674) 


(1) ਸਭਾਗ (ਸੰ.) ਚੰਗੀ ਕਿਸਮਤ/ਸੁਭਾਗ ਵਾਲਾ 
“ਧਨਿ ਧਨਿ ਉਆ ਦਿਨ ਸੰਜੋਗ ਸਭਾਗਾ। ”” 





229 


- ਗਉ ੫, ਬਾਅ ੨੨੪੨ (254) 


“ਹਰਿ ਕੰਠਿ ਲਾਗੇ ਦਿਨ ਸਭਾਗੇ ਮਿਲਿ ਨਾਹ ਸੇਜ ਸੋਹੰਤੀਆ। ”” 
- ਆਸਾਂ ੫, ਛੰਤ ੧੪, ੪:੪(462) 
ਸਭਾਗੈ - 
“ਵਾਜੇ ਪੰਚ ਸਬਦ ਤਿਤੁ ਘਰਿ ਸਭਾਗੈ। ”? 
- ਰਾਮ ੩, ਅਨੰੰ ੫:੧ (917) 
(2) (ਸੰ.) ਚੰਗੇ ਭਾਗਾਂ ਵਾਲਾ ਮਨੁੱਖ 
“ਬੁਝੈ ਬੁਝਨਹਾਰੁ ਸਭਾਗਾ। ”” 
- ਗਉ ਕਬ, ੨੯, ੧":੨ (329) 
ਹੋਰ ਰੂਪ: 
ਸਭਾਗੀ - 
“ਆਉ ਸਭਾਗੀ ਨੀਦੜੀਏ ਮਤੁ ਸਹੁ ਦੇਖਾ ਸੋਇ। ” 
- ਵਡ ੧, ੩, ੧੧੭ (558) 
ਸਭਾਗੇ - 
“ਹੋਇ ਕ੍ਰਿਪਾਲੂ ਪ੍ਰਭ ਮਿਲਹ ਸਭਾਗੇ । ” 
- ਸੂਹੀ ੫, ਛੱਤ ੫, ੩:੪ (737) 
ਸਭਾਗੈ - 
“ਤਨੁ ਮਨੁ ਪਿਰ ਆਗੈ ਸਬਦਿ ਸਭਾਗੈ ਘਰਿ ਅੰਮ੍ਰਿਤ ਫਲੁ ਪਾਵਏ। ” (ਸ਼ਬਦ ਕਰਕੇ 
ਸਭਾਗਣ ਹੋਈ) 
- ਆਸਾ ੧, ਛੰਤ ੧, ੪:੪ (436) 
“ਹਰਿ ਊਤਮੁ ਹਰਿ ਪ੍ਰਭ ਨਾਮੁ ਹੈ ਗੁਰ ਬਚਨਿ ਸਭਾਗੇ ਲੀਤਾ। ” 
- ਕਾਨ ੪, ਵਾਰ ੧੧:੩ (1317) 
(4) ਚੰਗਾ, ਸ਼ੁਭ 
“ਹਰਿ ਹਰਿ ਨਾਮੁ ਜਪਿਆ ਆਰਾਧਿਆ ਮੁਖਿ ਮਸਤਕਿ ਭਾਗੁ ਸਭਾਗਾ। ”” 
- ਆਸਾਂ ੪, ਛੰਤ ੧੨, ੪:੪ (447) 


- ਰਾਮ ੫, ੪੯, ੨:੨ (898) 


“ਸਤਿਗੁਰ ਦਾਤੈ ਨਾਮੁ ਦਿੜਾਇਆ ਮੁਖਿ ਮਸਤਕਿ ਭਾਗ ਸਭਾਗੇ। ? 
- ਗਉਂ ੪, ੬੨, ੧੨ (171) 


“ਪਾਵਨ ਨਾਮੁ ਜਗਤ ਮੈ ਹਰਿ ਕੋ ਕਬਹੂ ਨਾਹਿ ਸੰਭਾਰਾ। ” 
- ਜੈਤ ੯, ੩, ੨੧੧ (703) 





530 


“ਕਾਰਜ ਆਪਿ ਸਵਾਰਿਅਨੁ ਸੋ ਪ੍ਰਭ ਸਦਾ ਸਭਾਲਿ। ? 
- ਰਾਮ ੫, ਵਾਰ ੩ਸ, ੫, ੧੨ (957) 


(ਸੰ.) ਆਪ ਹੀ ਆਪ ਉਤਪੰਨ ਹੋਣ ਵਾਲਾ 
“ਸਰਬ ਜੋਤਿ ਨਿਰੰਜਨ ਸੰਭੂ ਛੋਡਹੁ ਬਹੁਤੁ ਜੰਜਾਲਾ। ” 
- ਗੂਜ ੧, ਅਸ ੧, ੩:੨ (503) 


“ਪਉਣੁ ਪਾਣੀ ਬੈਸੰਤਰੁ ਰੋਗੀ ਰੋਗੀ ਧਰਤਿ ਸਭੋਗੀ । ” 
- ਭੈਰ ੧, ਅਸ ੧, ੩:੧ (1153) 
(ਸੰ.) ਆਪਣੇ ਆਪ ਤੋ' ਉਤਪੰਨ ਹੋਇਆ 
“ਅਕਾਲ ਮੂਰਤਿ ਅਜੂਨੀ ਸੰਭੋਂ । ” 
- ਮਾਝ ੫, ੧੬, ੨੩ (99) 


(1) (ਸੰ.) ਤੁੱਲ, ਸਾਮਾਨ, ਇਕੋ ਜਿਹਾ 
“ਨਾਨਕ ਨਾਮਿ ਮਿਲੈ ਵਡਿਆਈ ਦੁਖੁ ਸੁਖੁ ਸਮ ਕਰਿ ਜਾਨਣਿਆ। ”” 

- ਮਾਝ ੩, ਅਸ ੧੧, ੮:੩ (116) 
“ਅਰਧ ਉਰਧ ਬਿਚਿ ਸਮ ਪਹਿਚਾਣਿ। ” (ਹੇਠ ਉਤਾਂਹ ਭਾਵ ਸਭ ਥਾਂ ਪ੍ਰਭੁ ਨੂੰ ਇਕੋ 
ਜਿਹਾ ਪਹਿਚਾਣ) 

- ਗਉ ਕਬ, ਥਿਤੀ ੧੪:੨ (344) 
“ਨਾਮਾ ਭਗਤੁ ਕਬੀਰੁ ਸਦਾ ਗਾਵਹਿ ਸਮ ਲੋਚਨ। ” 


(ਬਰਾਬਰ ਨੇਤਰਾਂ ਵਾਲਾ ਭਾਵ ਹਰ ਇਕ ਨੂੰ ਇਕੋ ਨਜ਼ਰ ਨਾਲ ਵੇਖਣ ਵਾਲਾ) 
- ਸਵ ੧, ੮:੨ (1390) 


(2) ਬਰਾਬਰ ਕਰੇ, ਖਤਮ ਕਰੇ 
“ਤ੍ਰਿਤਿਆ ਤੀਨੇ ਸਮ ਕਰਿ ਲਿਆਵੈ। ” (ਤਿੰਨਾਂ ਗੁਣਾਂ ਨੂੰ ਬਰਾਬਰ ਕਰੇ ਭਾਵ ਖਤਮ 
ਕਰੇ) 
- ਗਉ ਕਬ, ਥਿਤੀ ੪:੧ (343) 
(3) ਤੁੱਲ, ਬਰਾਬਰ 
“ਸਮ ਸੁਪਨੈ ਕੈ ਇਹੁ ਜਗੁ ਜਾਨੁ । ” 
- ਬੰਸ ੯, ੫, ੧੧ (1187) 
“ਬਿਨਸਤ ਨਹ ਲਗੈ ਬਾਰ ਓਰੇ ਸਮ ਗਾਤੁ ਹੈ। ? (ਵਾਂਗ, ਬਰਾਬਰ) 
- ਜੰਜ ੯, ੨, ੧":੩ (1352) 
“ਸਬਦ ਸਾਰੁ ਹਰਿ ਸਮ ਉਦਾਰੁ ਅਹੰਮੇਵ ਨਿਵਾਰਣੁ । ” (ਹਰਿ ਵਾਂਗ ਖੁਲ੍ਹੇ ਦਿਲ 
ਵਾਲਾ) 
- ਸਵ ੫, ਕਲ ੭:੨ (1407) 
ਹੋਰ ਵੇਖੋ “ਸਮਿ? 


“ਬੋਇ ਖੇਤੀ ਲਾਇ ਮਨੂਆ ਭਲੋ ਸਮਉ ਸੁਆਉ। ” 
- ਮਾਰੂ ੫, ੧੩, ੧":੨ (1002) 





531 


ਸਮਉਲਾ ---- ਸਮਾ ਜਾਈਦਾ ਹੈ: ਪੂਰਨ ਆਨੰਦ ਨੂੰ ਪ੍ਰਾਪਤ ਹੋਇਆ (ਮਹਾਨਕੋਸ਼), ਸ-ਮੋਲਾ, 
ਵਾਹਿਗੁਰੂ ਵਾਲੇ (ਕੋਸ਼) 
“ਸਭਿ ਗਾਵਹੁ ਗੁਣ ਗੋਵਿੰਦ ਹਰੇ ਗੋਵਿੰਦ ਹਰੇ ਗੋਵਿੰਦ ਹਰੇ ਗੁਣ ਗਾਵਤ ਗੁਣੀ 
ਸਮਉਲਾ। ”” 
- ਕਾਨ ੪, ਵਾਰ ੬:੫ (1315) 
ਸਮਇਆ --- ਸਮਾਵਣ ਨਾਲ, ਮਿਲਣ ਨਾਲ 
“ਜੋਤਿ ਸਮਾਣੀ ਜੋਤਿ ਵਿਚਿ ਹਰਿ ਨਾਮਿ ਸਮਇਆ। ? 
- ਸੂਹੀ ੩, ਵਾਰ੧੪:੫ (790) 
ਹੋਰ ਰੂਪ: 
ਸਮਈਆਂ - 
“ਨਾਨਕ ਦੀਨ ਦਇਆਲ ਭਏ ਹੈ ਭਗਤਿ ਭਾਇ ਹਰਿ ਨਾਮਿ ਸਮਈਆ। ”? 
(ਕੇਵਲ ਗੁਰੂ ਰਾਮ ਦਾਸ ਜੀ ਨੇ ਬਿਲਾਵਲ ਰਾਗ ਵਿਚ ਵਰਤਿਆ ਹੈ) 
- ਬਿਲਾ ੪, ਅਸ ੧, ੮:੨ (833) 
(ਸੰ.) ਸਮੇ, ਵਕਤ 
“ਸਰੀਰ ਸੂਸਥ ਖੀਣ ਸਮਏ ਸਿਮਰੰਤਿ ਨਾਨਕ ਰਾਮ ਦਾਮੋਦਰ ਮਾਧਵਹ। ” 


- ਸਮ ੫, ੫੦੧੪ (1358) 


(1) (ਸੰ.) ਤੁਲ, ਬਰਾਬਰ 
“ਸੂਖ ਸਹਜ ਆਨੰਦ ਤਿਨਾ ਸੰਗਿ ਉਨ ਸਮਸਰਿ ਅਵਰ ਨ ਦਾਤੇ । ” 
- ਗਉ ੫, ੧੩੧", ੧:੨ (207) 


ਹੋਰ ਰੂਪ: 
ਸਮਸਰੇ - 
“ਕਿਛੁ ਪੰਨੂ ਦਾਨ ਅਨੇਕ ਕਰਣੀ ਨਾਮ ਤੁਲਿ ਨ ਸਮਸਰੇ । ”” 
- ਵਡ ੧, ਛੰਤ ੧, ੪:੪ (566) 


(2) ਇਕੋ ਜਿਹਾ, ਸਮਾਨ 
“ਗ੍ਰਿਹਿ ਬਨੁ ਸਮਸਰਿ ਸਹਜਿ ਸੁਭਾਇ। ”” 

- ਆਸਾ ੧, ੧੧, ੧੧ (351) 
“ਰਾਜੇ ਇੰਦੂ ਸਮਸਰਿ ਗ੍ਰਿਹਿ ਆਸਨ ਬਿਨੁ ਹਰਿ ਭਗਤਿ ਕਹਹੁ ਕਿਹੁ ਲੇਖੈ । ” 
(ਸਮਾਨ, ਵਰਗੇ) 

- ਸੋਰਿ ਰਵਿ, ੩, ੧:੨ (658) 
(3) ਇਕ ਸਮਾਨ ਭਾਵ ਸੰਤੁਲਿਤ 
“ਗਿਆਨੁ ਧਿਆਨੁ ਲੇ ਸਮਸਰਿ ਰਹੈ । ”” 

- ਰਾਮ ੧, ਓਅੰ ੭:੫ (930) 


“ਕਹੁ ਨਾਨਕ ਭਰਮੁ ਗੁਰਿ ਖੋਇਓ ਜੋਤੀ ਜੋਤਿ ਸਮਹੀ। ”? 
- ਸਾਰ ੫, ੮੩, ੨੩੨ (1220) 





ਇੰ 


(ਸੰ.) ਚੰਗੀ ਤਰ੍ਹਾਂ, _(ਮਹਾਨਕੋਸ਼) ਸਮਾਨ (ਸ਼ਬਦਾਰਥ), ਇਕ _ ਸਮਾਨ 
(ਦਰਪਣ)ਸਮਾਇਆ ਹੋਇਆ (ਕੋਸ਼) 
“ਨਾਨਕ ਦ੍ਰਿਸਟਿ ਆਇਓ ਸਬ ਠਾਈ ਪ੍ਰਾ ਣਪਤੀ ਹਰਿ ਸਮਕਾ। ”” 

- ਸਾਰ ੫, ੨੭, ੨:੨ (1209) 
(ਸੰ.) ਸਾਮਾਨ 
“ਪੂਰਨ ਭਈ ਸਮਗਰੀ ਕਬਹੂ ਨਹੀ ਤੂਟ। ” 

- ਬਿਲਾ ੫, ੬੨, ੧":੨ (816) 
ਹੋਰ ਰੂਪ: 
ਸਮਗ੍ੂੀ- 
“ਸਗਲ ਸਮਗ੍ਰੀ ਸੰਗਿ ਸਾਥਿ ਬਸਾ। ” 

- ਗਉ ੫. ਸੁਖ ੪, ੨੬ (267) 


(1) ਸਾਮਾਨ, ਵੇਖੋ “ਸਮਗਰੀ? 
“ਜੇਤੀ ਸਮਗ੍ਰੀ ਦੇਖਹੁ ਰੇ ਨਰ ਤੇਤੀ ਹੀ ਛਡਿ ਜਾਨੀ। ”” 
- ਸੋਰ ੫, ੨੦, ੧੧ (614) 
(2) ਚੀਜ਼ ਵਸਤ, ਭਾਵ ਸ੍ਰਿਸ਼ਟੀ ਰਚਨਾ 
“ਸਗਲ ਸਮਗ੍ਰੀ ਅਪਨੈ ਸੁਤਿ ਧਾਰੈ । ? 
੍‌੍ - ਗਉ ੫. ਸੁਖ ੧੦, ੩:੯ (276) 
“ਸਗਲ ਸਮਗ੍ਰੀ ਜਾ ਕਾ ਤਨਾ। ”” 
- ਗਉ ੫. ਸੁਖ ੨੩, ੬:੩ (294) 


“ਸਗਲ ਸਮਗ੍ਰੀ ਮੋਹਿ ਵਿਆਪੀ ਕਬ ਊਚੇ ਕਬ ਨੀਚੇ । ” (ਰਚਨਾ) 
- ਸੋਰ ੫, ੯, ੧:੧ (611) 


ਹੋਰ ਵੇਖੋ ” ਸਮਿਗ੍ਰੀ 


“ਭਉ ਜਨਮ ਮਰਣਾ ਮੇਟਿਓ ਗੁਰ ਸਬਦੀ ਹਰਿ ਅਸਥਿਰੁ ਸੇਵਿ ਸੁਖਿ ਸਮਘਾ। ” 
-ਸੂਹੀ ੪, ੧੧, ੧:੧ (731) 

ਸਮਜਯਾ-(ਸ੍ੰ.) ਸਭਾ, ਮੰਡਲੀ (ਮਹਾਨਕੋਸ਼) ਦਰਪਣ, ਸਿਧ ਕਰਦਾ ਹੈ 

ਸ਼ਬਦਾਰਥ)(ਚੰਗੀ ਤਰਾਂ, ਸੰਥਿਆ) 

“ਅਕਰਣੰ ਕਰੋਤਿ ਅਖਾਦਿ੍‌ ਖਾਦ ਅਸਾਜੰ ਸਾਜਿ ਸਮਜਯਾ। ” 

-ਸਸ ੫, ੪੮੧੪ (1358) 
ਸਮੇਟ ਕੇ (ਸ਼ਬਦਾਰਥ/ਦਰਪਣ)? ਮੰਡਲੀ (ਮਹਾਨਕੋਸ਼) ਨਾ ਜਿਤੇ ਜਾਣ ਵਾਲੇ (ਸੰਥਿਆ) 
“ਮਾਰਿਓ ਕੰਟਕੁ ਕਾਲੁ ਗਰਜਿ ਥਾਵਤੁ ਲੀਓ ਬਰਜਿ ਪੰਚ ਭੂਤ ਏਕ ਭੂਤ ਏਕ ਘਰਿ 

ਰਾਖਿ ਲੇ ਸਮਜਿ। ” 
-ਸਵ ੨, ੧੪ (1391) 
ਸਮੰਜੀਐ ---- ਸਮਾਈਦਾ ਹੈ 
“ਪ੍ਰਭੂ ਛੋਡਿ ਅਨ ਲਾਗੈ ਨਰਕਿ ਸਮੰਜੀਐ। ” 
-ਜੈਤ ੫, ਵਾਰ ੧0:੪ (708) 





ਬੀ 


ਬੁੱਧੀ, ਅਕਲ, ਸੂਝ ਬੋਧ/ਗਿਆਨ ਹੋਣਾ 
“ਕਹੀਅਤ ਆਨ ਅਚਰੀਅਤ ਅਨ ਕਛੁ ਸਮਝ ਨ ਪਰੈ ਅਪਰ ਮਾਇਆ। ? 
-ਸੋਰ ਰਵਿ, ੩, ੩:੧ (658) 
“ਤਾ ਕੀ ਗਤਿ ਮਿਤਿ ਅਵਰੁ ਨ ਜਾਣੈ ਗੁਰ ਬਿਨੁ ਸਮਝ ਨ ਹੋਈ। ” (ਗਿਆਨ) 
-ਰਾਮ ੧, ੮, ੨:੨ (879) 
ਹੋਰ ਰੂਪ: 
ਸਮਝਈ- 
“ਭੂਲਾ ਦੇਤੁ ਨ ਸਮਝਈ ਤਿਨਿ ਪ੍ਰਭ ਕੀਏ ਕਾਮ। ”(ਸਮਝਦਾ) 
-ਸਲੋ ੧, ੨੬:੩ (1412) 
ਸਮਝਸਿ- 
“ਕਹੁ ਰਵਿਦਾਸ ਸਭੈ ਨਹੀ ਸਮਝਸਿ ਭੁਲਿ ਪਰੇ ਜੈਸੇ ਬਉਰੇ । ? 
੍‌ - ਰਾਮ ਰਵਿ, ੧, ੩:੧ (974) 


ਸਮਝਹੁ- 
“ਗੁਰਮੁਖਿ ਸਮਝਹੁ ਸਦਾ ਸੁਖੁ ਹੋਈ। ” 
-ਗਉ ੩, ਅਸ ੨, ੪੨ (230) 
ਸਮਝਵੰ- 
“ਗਾਥਾ ਗੁੜ ਅਪਾਰੰ ਸਮਝਣ ਬਿਰਲਾ ਜਨਹ। ? 
੍‌੍ -ਗਾਥਾ ੫, ੧0:੧ (1360) 
ਸਮਝਤ- 
“ਮਨ ਮੁਰਖ ਅਜਹੁ ਨਹ ਸਮਝਤ ਸਿਖ ਦੈ ਹਾਰਿਓ ਨੀਤ। ” 
੍‌੍ ੍‌੍ -ਦੇਵ ੯, ੩, ੨੧ (536) 
ਸਮਝਾ 
“ਹਉ ਮੁਰਖੁ ਨੀਚੁ ਅਜਾਣੁ ਸਮਝਾ ਸਾਖੀਐ। ”” 
੍‌੍ - ਧਨਾ ੧, ਛੰਤ ੧, ੪:੨ (688) 


ਸਮਝਾਊ- 
ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ। ” ਸਿਖਿਆ ਦਿੰਦਾ ਬੋਧ 
ਕਰਾਉਂਦਾ ਹੈ) 


- ਗੋਂਡ ਨਾਮ, ੭, ੧":੧ (874) 
ਸਮਝਾਇ- 
“ਭਾਈ ਰੇ ਇਸੁ ਮਨ ਕਉ ਸਮਝਾਇ। ” 
(ਸਿਖਿਆ ਦੇ) 
- ਸਿਰੀ ੩, ੩੯, ੧":੧ (28) 
“ਕਰਹੁ ਕ੍ਰਿਪਾ ਭਰਮੁ ਚੂਕਈ ਮੈ' ਸੁਮਤਿ ਦੇਹੁ ਸਮਝਾਇ। ” (ਬੋਧ ਕਰਵਾਓ) 
-ਗਉ ਰਵਿ, ੧, ੨੨ (346) 
ਸਮਝਾਇਓ- 
“ਪਰ ਨਿੰਦਾ ਕਾਰਨਿ ਬਹੁ ਧਾਵਤ ਸਮਝਿਓ ਨਹ ਸਮਝਾਇਓ । ” 
-ਸਾਰ ੯, ੪, ੧:੨ (1232) 
ਸਮਝਾਇਆ 
“ਗੁਰਮਤਿ ਮਨੁ ਸਮਝਾਇਆ ਲਾਗਾ ਤਿਸੈ ਪਿਆਰੁ। ”” 





534 


-ਸਿਰੀ ੧, ਅਸ ੧੨, ੮:੨ (61) 
ਸਮਝਾਇਸੀ - 
“ਭੁਲਿਆਂ ਆਪਿ ਸਮਝਾਇਸੀ ਜਾ ਕਉ ਨਦਰਿ ਕਰੇ। ” 
-ਸਲੋ ੩, ੬੭੧੧ (1421) 
ਸਮਝਾਦੀ - 
“ਨਿਮਖ ਮਾਹਿ ਨਾਨਕ ਸਮਝਾਈ। ” 
- ਗਉ ੫. ਬਾਅ ੪੭:੮ (260) 
ਸਮਝਾਈਐ - 
“ਜਿਥੈ ਬਹਿ ਸਮਝਾਇਐ ਤਿਥੈ ਕੋਇ ਨ ਚਲਿਓ ਨਾਲਿ।” 
-ਸਿਰੀ ੧, ੩, ੨੧੨ (15) 
ਸਮਝਾਏ - 
“ਹਮ ਬਾਰਿਕ ਤੂੰ ਗੁਰੁ ਪਿਤਾ ਹੈ ਦੇ ਮਤਿ ਸਮਝਾਏ । ” 
ਹੁ -ਅਸ ੪, ਛੰਤ ੧੭, ੪:੩ (450) 
ਸਮਝਾਹਿ - 
“ਨਾਨਕ ਗੁਰਮੁਖਿ ਮਨੁ ਸਮਝਾਹਿ। ” 
-ਰਾਮ ੧, ਸਿਗੋ ੫੨੬ (943) 
ਸਮਝਾਹੀ - 
“ਹਰਿ ਕੇ ਗੁਣ ਨਿਤ ਗਾਵਦੇ ਹਰਿ ਗੁਣ ਗਾਇ ਗੁਣੀ ਸਮਝਾਹੀ। ” 
-ਸੋਰ ੪, ਵਾਰ ੧੭:੪ (649) 
ਸਮਝਾਵਉ - 


“ਹਿੰਦੂ ਤੁਰਕ ਦੋਊ ਸਮਝਾਵਉ। ” 


-ਆਸਾ ਕਬ, ੧੩, ੪:੨(479) 
ਸਮਝਾਵਓ - 
“ਨਾਨਕੁ ਪਇਅੰਧੈ ਸੁਣਹੁ ਪੀਤਮ ਗੁਰ ਸਬਦਿ ਮਨੁ ਸਮਝਾਵਓ। ”” 
-ਤੁਖਾ ੧, ਛੰਤ ੬, ੫:੬ (1113) 
ਸਮਝਾਵਹਿ - 
“ਤੂੰ ਸਮਝਾਵਹਿ ਮੇਲਿ ਮਿਲਾਉ। ” 
-ਗਉ ੧, ੫, ੧:੪ (152) 
ਸਮਝਾਵਹਿਗੇ - 
“ਹਮ ਬਾਰਿਕ ਮੁਗਧ ਇਆਨ ਪਿਤਾ ਸਮਝਾਵਹਿਗੇ'। ? 
-ਕਲਿ ੪, ੬, ੧:੧(1321) 
ਸਮਝਾਵਹੁ - 
“ਲੋਕ ਸਮਝਾਵਹੁ ਸੁਣੇ ਨ ਕੋਈ। ” 
-ਗਉ ੩, ਅਸ ੨, ੪:੨ (230) 
ਸਮਝਾਵਣਿ - 
“ਅਵਰੀ ਨੋ ਸਮਝਾਵਣਿ ਜਾਇ। ” 
-ਮਾਝ ੧, ਵਾਰ ੫ਸ, ੧, ੧:੨(140) 
ਸਮਝਾਵਣੀ - 
“ਲਖ ਸਾਸਤ ਸਮਝਾਵਣੀ ਲਖ ਪੰਡਿਤ ਪੜਹਿ ਪੁਰਾਣ। ”? 





ਤੀ 


-ਆਸਾ ੧, ੩੧, ੩੧ (358) 
ਸਮਝਾਵਤ- 
“ਰੇ ਮਨ ਮੁੜ ਸਿਮਰਿ ਸੁਖਦਾਤਾ ਨਾਨਕ ਦਾਸ ਤੁਝਹਿ ਸਮਝਾਵਤ। ” 
ਨ -ਸਮ ੫, ੭":੬ (1388) 
ਸਮਝਾਵਨ - 
“ਮਨ ਸਮਝਾਵਨ ਕਾਰਨੇ ਕਛੁਅਕ ਪੜੀਐ ਗਿਆਨ। ? 
੍‌ -ਗਉ ਕਬ, ਬਾਅ ੫:੨ (340) 
ਸਮਝਾਵਾ- 
“ਅਕਹ ਕਹਾ ਕਹਿ ਕਾ ਸਮਝਾਵਾ। ”” 
-ਗਉ ਕਬ, ਬਾਅ ੭:੪ (340) 


ਸਮਝਾਵ 


6€ 


ਸਮ ਦਲ ਸਮਝਾਵੈ ਕੋਊ। ” 


-ਸਿਰੀ ਰਵਿ, ੧, ੩:੨ (93) 
ਸਮਝਿਓ - 
“ਪਰ ਨਿੰਦਾ ਕਾਰਨਿ ਬਹੁ ਧਾਵਤ ਸਮਝਿਓ ਨਹ ਸਮਝਾਇਓ। ” 

-ਸਾਰ ੯, ੪, ੧:੨(1232) 


ਸਮਝੂ - 
“ਘੜੀ ਮੁਹਤਿ ਕਿ ਚਲਣਾ ਦਿਲ ਸਮਝੁ ਤੂੰ ਭਿ ਪਹੂਚੁ । ” 

-ਸਿਰੀ ੧, ਅਸ ੧੭, ੪੧੨ (64) 
ਸਮਝੇ - 
“ਬਿਨੁ ਸਮਝੇ ਜਮ ਕਾ ਦੁਖੁ ਸਹਸੀ। ” 

-ਆਸਾ ੧, ਅਸ ੮, ੨੧੨ (415) 
ਸਮਝੈ - 
“ਮਾਇਆ ਕਾਮਿ ਵਿਆਪਿਆ ਸਮਝੈ ਨਾਹੀ ਗਾਵਾਰੁ। ? 

-ਸਿਰੀ ੫, ੭੪, ੧:੧ (43) 

ਸਮਝਸਿ - 
(1) ਸਮਝੇ, ਬੋਧ ਪ੍ਰਾਪਤ ਕਰੇ, ਵੇਖੋ “ਸਮਝ” 
(2) ਸਮਝਦਾਰ 
“ਮਨੁ ਭੂਲਉ ਸਮਝਸਿ ਸਾਚ ਨਾਇ। ” 
(ਭੁਲਾ ਹੋਇਆ ਮਨ ਸੱਚੇ ਨਾਮ ਨਾਲ ਸਮਝਦਾਰ ਹੋ ਸਕਦਾ ਹੈ) 

-ਬਸੰ ੧, ਅਸ ੨, ੧":੧ (1187) 


“ਜਿਉ ਸਲਲੈ ਸਲਲ ਉਠਹਿ ਬਹੁ ਲਹਰੀ ਮਿਲਿ ਸਲਲੈ ਸਲਲ ਸਮਣੇ । ”” 
- ਨਟ ੪, ੬, ੨੧੨ (977) 
(ਸੰ.) ਸਮਾਨ, ਇਕ ਰੂਪ, ਇਕੋ ਜਿਹੇ 
“ਮਿਤ ਸਤੁ ਨ ਕਛੁ ਜਾਨੈ ਸਰਬ ਜੀਅ ਸਮਤ। ” 
੍‌੍ - ਮਾਰੂ ੫, ਅਸ ੩, ੪:੨ (1018) 
“ਅਰਚਾ ਬੰਦਨ ਹਰਿ ਸਮਤ ਨਿਵਾਸੀ ਬਹੁੜਿ ਜੋਨਿ ਨ ਨੰਗਨਾ। ”? 





536 


(ਇਕੋ ਜਿਹੇ ਵਿਆਪਕ, ਇਕ ਸਮਾਨ ਵਰਤ ਰਹੇ) 
- ਮਾਰੂ ੫, ਸੋਲਾ ੯, ੫:੩ (1080) 
ਹੋਰ ਰੂਪ: 
ਸਮਤੁ- 
“ਸਤਿਗੁਰੁ ਪੁਰਖੁ ਦਇਆਲੁ ਹੈ ਜਿਸ ਨੋ ਸਮਤੁ ਸਭੁ ਕੋਇ। ” (ਸਾਰੇ ਇਕੋ ਜਿਹੇ 
ਹਨ) 
- ਗਉਂ ੪, ਵਾਰ ੧ਸ, ੪, ੧:੧(300) 


ਸਮਾਨ, ਬਰਾਬਰ 
“ਹਰਿ ਜਪਤ ਤੇਉ ਜਨਾ ਪਦਮ ਕਵਲਾਸ ਪਤਿ ਤਾਸ ਸਮਤੁਲਿ ਨਹੀ' ਆਨ ਕੋਊ। ” 
- ਮਲਾਂ ਰਵਿ, ੨, ੧":੧ (1293) 

(ਸੰ.) ਸ਼ਕਤੀਸ਼ਾਲੀ, ਤਾਕਤ ਰਖਨ ਵਾਲਾ 
“ਭੰਜਨ ਗੜ੍ਹਣ ਸਮਥੁ ਤਰਣ ਤਾਰਣ ਪ੍ਰਭੁ ਸੋਈ। ” 

-ਸਵ ੪, ਮਥੁ ੧:੪ (1404) 
(1) ਇਕ ਨਜ਼ਰ ਨਾਲ ਵੇਖਣ ਵਾਲਾ 
“ਤਤ ਸਮਦਰਸੀ ਸੰਤਹੁ ਕੋਈ ਕੋਟਿ ਮੰਧਾਹੀ। ? 

- ਸਿਰੀ ੫ ੯੬, ੨:੨ (51) 


(2) ਇਕੋ ਦ੍ਰਿਸ਼ਟ ਨਾਲ ਵੇਖਣ ਵਾਲਾ (ਵਾਹਿਗੁਰੂ) 
“ਗੁਰਮੁਖਿ ਖੋਜਿ ਲਹਹਿ ਜਨ ਪੂਰੇ ਇਉ ਸਮਦਰਸੀ ਚੀਨਾ ਹੇ। ” 


- ਮਾਰ ੧, ਸੋਲਾ ੮, ੧੩:੩ (1028) 


ਸਮੂੰਹ (ਦਲ) ਵਿਚ ਇਕ ਸਮਾਨ ਵਿਆਪਕ (ਹਰੀ) 
“ਰਵਿਦਾਸ ਸਮਦਲ ਸਮਝਾਵੈ' ਕੋਊ। ” 
- ਸਿਰੀ ਰਵਿ ੧, ੩:੨(93) 
ਇਕੋ/ਸਮਾਨ ਦ੍ਰਿਸ਼ਟੀ ਨਾਲ ਵੇਖਣ ਵਾਲਾ 
“ਗੁਰ ਪ੍ਰਸਾਦਿ ਨਾਨਕ ਸਮਦ੍ਰਿਸਟਾ। ” 
-ਗੋਡ ੫, ੧, ੨:੪ (862) 
ਬਰਾਬਰ ਸਮਾਨ 
“ਧਨੁ ਧਨੁ ਹਰਿ ਗਿਆਨੀ ਸਤਿਗੁਰੂ ਹਮਾਰਾ ਜਿਨਿ ਵੈਰੀ ਮਿਤ ਹਮ ਕਉ ਸਮ 
ਦ੍ਰਿਸਟਿ ਦਿਖਾਈ। ” 
-ਵਡ ੪, ਵਾਰ ੧੯:੪ (594) 
(1) (ਸੰ.)ਲਕੜੀ ਖਾਸ ਕਰਕੇ ਯੱਗ ਕਰਨ ਯੋਗ ਲਕੜੀ 
“ਤਨੁ ਮਨੁ ਸਮਧਾ ਜੇ ਕਰੀ ਅਨਦਿਨੁ ਅਗਨਿ ਜਲਾਇ। ”” 
-ਸਿਰੀ ੧, ੧੪, ੨:੨(62) 





ਕਿ 


- ਮਲਾ ੧, ੮, ੩:੧(1257) 

(2) ਟਿਕਾਉ ਵਾਲਾ, ਸ਼ਾਂਤ, ਪੂਰਨ ਅਵਸਥਾ ਵਾਲਾ 
“ਏਤੜਿਆ ਵਿਚਹੁ ਸੋ ਜਨੁ ਸਮਧਾ ਜਿਨਿ ਗੁਰਮਖਿ ਨਾਮੁ ਧਿਆਇਆ। ”” 

- ਗੂਜ ੩, ਵਾਰ ੧੨ਸ, ੩, ੨:੬ (513) 

(“ਮਹਾਨ ਕੋਸ਼ ਇਥੇ ਸੰ. ਤੋਂ ਉਤਪਤਿ ਮੰਨ “ਸਮਧਾ” ਦੇ ਅਰਥ ਵਿਸ਼ੇਸ਼ ਰਿਧਿ 

ਵਾਲਾ, ਬਹੁਤ ਸੰਪਦਾ ਵਾਲਾ ਕਰਦਾ ਹੈ। ) 
ਹੋਰ ਰੂਪ: 
ਸਮਧੇ - 
“ਨਾਨਕ ਨਾਮਿ ਰਤੇ ਸੇਈ ਜਨ ਸਮਧੇ ਜਿ ਆਪੇ ਬਖਸਿ ਮਿਲਾਇਆ। ” 

- ਬਿਲਾ ੪, ਵਾਰ ੮ਸ, ੩, ੧:੧0 (852) 


ਮੂਸਨ ਦਾ ਪਿਤਾ - ਸ਼ਾਹਬਾਜਪੁਰੇ ਦਾ ਭਾਣਾ ਮੰਨਣ ਵਿਚ ਅਦੁੱਤੀ- ਗੁਰੂ ਅਰਜਨ 
ਸਾਹਿਬ ਦਾ ਇਕ ਸਿੱਖ 
“ਸੰਮਨ ਜਉ ਇਸ ਪ੍ਰੇਮ ਕੀ ਦਮ ਕ੍ਰਹੁ ਹੋਤੀ ਸਾਟ। ? 

-ਚਉਂ ੫, ੧:੧ (1363) 


(ਸੰ.) ਸਉਂਪਾਂ। ਸਪੁਰਦ ਕਰਾਂ 
“ਜੀਉ ਸਮਪਉ ਆਪਣਾ ਤਨੁ ਮਨੁ ਆਗੈ ਦੇਉ। ” 
-ਰਾਮ ੧, ਓਅੰ ੪੩੬ (936) 


“ਤਿ ਨਰ ਸੇਵ ਨਹੁ ਕਰਹਿ ਤਿ ਨਰ ਸਯ ਸਹਸ ਸਮਪਹਿ। ? 
-ਸਵ ੩, ੧੧:੩ (1394) 


ਇਕੋ ਜਿਹਾ, ਇਕ ਰਸ 
“ਭਵ ਭੂਤ ਭਾਵ ਸਮਬ੍ਹਿਅੰ ਪਰਮੰ ਪ੍ਰਸੰਨਮਿਦੰ। ” 
- ਗੂਜ ਜੈਦੇ ੧, ੨:੨(526) 


(1) ਸ਼ਕਤੀਵਾਨ, ਬਲਵਾਨ, ਯੋਗ, ਹੋਰ ਵੇਖੋ “ਸਮੂਥ 
“ਤੁਮ ਸਮਰਥ ਸਦਾ ਸੁਖਦਾਤੇ । ” 
- ਮਾਝ ੫, ੧੮, ੨:੨ (99) 
“ਸਿਮਰਿ ਸਮਰਥ ਪਲ ਮਹੂਰਤ ਪ੍ਰਭ ਧਿਆਨੁ ਸਹਜ ਸਮਾਧਿ। ”” 
(ਸ਼ਕਤੀਸ਼ਾਲੀ ਪ੍ਰਭੂ) 
ਰਹ -ਗੂਜ ੫, ਅਸ ੨, ੪੧ (508) 


ਹੋਰ ਰੂਪ: 
ਸਮਰਥਹ - 
“ਕਰਣ ਕਾਰਣ ਸਮਰਥਹ ਦਾਨੁ ਦੇਤ ਪ੍ਰਭੁ ਪੂਰਨਹ । ”” 


- ਸਸ ੫, ੪੩੨ (1357) 
ਸਮਰਥਾ - 
“ਸਤਿਗੁਰੁ ਮੇਰਾ ਵਡ ਸਮਰਥਾ। ” 

-ਮਾਝ ੫. ੧੫, ੨੧ (99) 





538 


ਸਮਰਥੋਰੰ - 
“ਕਹੁ ਨਾਨਕ ਮੈ ਸੋ ਪੂਭੁ ਪਾਇਆ ਕਰਣ ਕਾਰਣ ਸਮਰਥੋਹੰ। ”” 
-ਸਾਰ ੫, ੩੭, ੨:੧(1211) 
ਸਮਰਥਿ - 
ਦਇਆ ਧਾਰੀ ਸਮਰਥਿ ਚੁਕੇ ਬਿਲਬਿਲਾਪ । 
- ਗੂਜ ੫, ਵਾਰ ੧੩:੩ (521) 
ਸਮਰਥੁ - 
“ਗੁਰੁ ਦਾਤਾ ਸਮਰਥੁ ਗੁਰੁ ਗੁਰੁ ਸਭ ਮਹਿ ਰਹਿਆ ਸਮਾਇ। ” 
-ਸਿਰੀ ੫, ੯0, ੨:੩(49) 
“ਬਿਨਵੰਤਿ ਨਾਨਕ ਕਰਹੁ ਕਿਰਪਾ ਸਮਰਥ ਸਭ ਕਲ ਧਾਰੀ। ? 
(ਸਮਰਥ ਪ੍ਰਭੂ ਨੇ) 
੍‌੍ - ਗਉ ੫, ਛੰਤ ੩, ੩:੪ (249) 
“ਤੁ ਕਰਣ ਕਾਰਣ ਸਮਰਥੁ ਹੈ ਤੁ ਕਰਹਿ ਸੁ ਥੀਆ। ? 
੍‌੍ ਰੁ - ਵਡ ੪, ਵਾਰ ੧:੩ (585) 
ਸਮਰਥੇ - 
“ਹਮਰੀ ਮਤਿ ਵਸਗਤਿ ਪੁਭ ਤੁਮਰੈ ਜਨ ਨਾਨਕ ਕੇ ਪ੍ਰਭ ਸਮਰਥੇ । ” 
- ਕਲਿ ੪, ੩, ੪੨ (1320) 
ਸਮਰਥੋ - 
“ਕਰਨ ਕਰਾਵਨ ਸਮਰਥੋ ਭਾਈ ਸਰਬ ਕਲਾ ਭਰਪੁਰ । ”” 
__= ਸੋਰ ੫, ਅਸ ੧, ੪:੪ (640) 
ਸਮਰਾਥ - 
“ਨਾਨਕ ਪਾਰਬ੍ਰਹਮ ਸਮਰਾਥ । ” 
-ਗਉ ੫. ੯੫, ੪:੪(184) 
ਸਮਰਾਥਾ - 
“ਕਹੁ ਨਾਨਕ ਮੇਰਾ ਗੁਰੁ ਸਮਰਾਥਾ। ” 
-ਗਉ ੫, ਅਸ੯, ੮:੨(240) 
ਸਮ੍ਥੁ - 
“ਤਾਰਣ ਤਰਣ ਸਮੂਥੁ ਕਲਿਜੁਗਿ ਸੁਨਤ ਸਮਾਧਿ ਸਬਦ ਜਿਸੁ ਕੇਰੇ। ” 
-ਸਵ ੪, ਨਲ ੯੨ (1400) 
(2) ਬਰਾਬਰ, ਤੁਲ, ਬਰਾਬਰ 
“ਕਰਨ ਕਰਾਵਨ ਸਭ ਕਿਛੁ ਤੁਮ ਹੀ ਤੁਮ ਸਮਰਥ ਨਾਹੀ ਅਨ ਹੋਰੀ। ? 
- ਗਉ ੫, ੧੩੪, ੧:੧ (208) 


ਹੋਰ ਰੂਪ: 


ਸਮਰਥੁ - 
“ਹਮ ਹਰਿ ਸਿਉ ਧੜਾ ਕੀਆ ਜਿਸ ਕਾ ਕੋਈ ਸਮਰਥੁ ਨਾਹਿ। ? 
-ਆਸਾ ੪, ੫੪, ੨:੪ (366) 
(3) ਸ਼ਕਤੀ, ਸਮਰਥਾ, ਤਾਕਤ 
“ਵਾ ਕੈ ਹਾਬਿ ਸਮਰਥ ਤੇ ਕਾਰਨ ਕਰਨੈ ਜੋਗ। ” 
- ਗਉਂ ੫, ਬਾਅ ੨੬:੭ (255) 





ਕਿ 


ਹੋਰ ਰੂਪ: 
ਸਮਰਥੰ - 
“ਨਹ ਸਮਰਥੰ ਨਹ ਸੇਵਕੰ ਨਹ ਪ੍ਰੀਤਿ ਪਰਮ ਪੁਰਖੋਤਮੰ। ”” 
- ਸਸ ੫, ੨੨੯੧ (1356) 
(4) ਸ਼ਕਤੀ ਵਾਲੀ, ਤਾਕਤ ਵਾਲੀ 
“ਸਰਣਿ ਸਮਰਥ ਏਕ ਕੇਰੀ ਦੂਜਾ ਨਾਹੀ ਠਾਉ। ”” 
- ਆਸਾ ੫, ੧੩੬, ੨੧ (405) 


“ਸਾਹਿ ਸਾਹਿ ਤੁਝੁ ਸੰਮਲਾ ਕਦੇ ਨ ਵਿਸਾਰੇਉ। ” 

- ਸਿਰੀ ੧, ੧੬, ੩:੧ (20) 
ਹੋਰ ਰੂਪ: 
ਸੰਮਲੁ - 
“ਤੇ ਦਿਨ ਸੰਮਲੂ ਕਸਟ ਮਹਾ ਦੁਖ ਅਬ ਚਿਤੁ ਅਧਿਕ ਪਸਾਰਿਆ” 

- ਸਿਰੀ ਬੇਣੀ, ੧, ੧:੩ (93) 
ਸੰਮਲੈ - 
“ਪੇਵਕੜੈ ਗੁਣ ਸੰਮਲੈ ਸਾਹੁਰੈ ਵਾਸੁ ਪਾਇਆ। ”” 

-ਗਉ ੩, ੩੭. ੧:੩ (162) 


“ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ । ” 
- ਸੂਹੀ ੫, ਛੰਤ ੧੧, ੧:੨(784) 
ਹੁਸ਼ਿਆਰ/ਖਬਰਦਾਰ/ਸੁਚੇਤ ਹੋ ਕੇ 
“ਫਰੀਦਾ ਜੇ ਜਾਣਾ ਤਿਲ ਥੋੜੜੇ ਸਮਲਿ ਬੁਕੁ ਭਰੀ। ? 
- ਸਲੋ ਫਰ, ੪:੧ (1378) 


- ਸਿਰੀ ੫, ੯੨, ੧੨ (50) 


ਹੋਰ ਰੂਪ: 
ਸੰਮਲੇ - 
“ਲਸਕਰੀਆ ਘਰ ਸੰਮਲੇ ਆਏ ਵਜਹੁ ਲਿਖਾਇ। ”” 
- ਰਾਮ ੧, ਓਅੰ ੪੫:੧ (936) 


(2) ਯਾਦ ਕਰਕੇ, ਵੇਖੋ “ਸੰਮਲਾ? 


(ਸੰ.) ਸਮਾਉਦੇ ਹਨ, ਲੀਨ ਹੁੰਦੇ ਦਿਸਦੇ ਹਨ/ ਮੈ” ਸਮਾਵਾਂ 
“ਦਰਿ ਸਚੈ ਸਚੀ ਵਡਿਆਈ ਸਹਜੇ ਸਚਿ ਸਮਾਉ। ”” 
-ਸਿਰੀ ੩, ੪੫, ੪:੨(31) 
“ਹੁਕਮੇ ਹਰਿ ਹਰਿ ਮਨਿ ਵਸੈ ਹੁਕਮੇ ਸਚਿ ਸਮਾਉ।” 
-ਸਿਰੀ ੩, ਅਸ ੨0, ੫:੩ (66) 





540 


“ਕਰਿ ਕਿਰਪਾ ਪ੍ਰਭ ਆਪਣੀ ਜਨ ਧੂੜੀ ਸੰਗਿ ਸਮਾਉ। ” 
- ਮਾਝ ੫, ਦਿਨ ੪:੩ (137) 
ਹੋਰ ਰੂਪ: 
ਸਮਾਓ - 
“ਸੁਣਿ ਸਖੀ ਸਹੇਲੀ ਜੀਅ ਕੀ ਮੇਲੀ ਗੁਰ ਕੈ ਸਬਦਿ ਸਮਾਓ। ” 
- ਗਉ ੩, ਛੰਤ ੧, ੨:੪ (243) 
ਸਮਾਇ - 
“ਕਹਣੈ ਵਾਲੇ ਤੇਰੇ ਰਹੇ ਸਮਾਇ। ” 
- ਆਸਾ ੧, ਸੋਦ ੨, ੧:੪ (9) 
(ਹੋਰ ਵੇਖੋ “ਸਮਾਵਉ ) 
ਸਮਾਇਓ - 
“ਸਹਜਿ ਸਮਾਇਓ ਦੇਵ। ” 
- ਗਉਂ ੫, ੧੩੬”, ੧:੧ (209) 
ਸਮਾਇਅਉ - 
“ਨਾਨਕ ਆਦਿ ਅੰਗਦ ਅਮਰ ਸਤਿਗੁਰ ਸਬਦਿ ਸਮਾਇਅਉ। ”” 
-ਸਵ ੫. ਕਲ ੫:੫ (1407) 
ਸਮਾਇਅਨੂ - 
“ਨਾਨਕ ਸਹਜਿ ਸਮਾਇਅਨੁ ਹਰਿ ਆਪਣੀ ਕ੍ਰਿਪਾ ਕਰੇ। ” 
- ਸਿਰੀ ੪, ਵਾਰ ੧੯ਸ, ੩, ੨:੪ (90) 
ਸਮਾਇਆ 


“ਸਹਜੇ ਹੀ ਹਰਿ ਨਾਮਿ ਸਮਾਇਆ। ” 


- ਆਸਾ ੪, ਸੋਪੁ ੨, ੩:੪ (11) 
ਸਮਾਇਣ- 
“ਬਿਨਵੰਤਿ ਨਾਨਕ ਜਨ ਧੂਰਿ ਬਾਂਛਹਿ ਹਰਿ ਦਰਸ ਸਹਜਿ ਸਮਾਇਣ। ”” 
-ਕਾਨ ੫. ਛੰਤ ੧, ੨:੬ (1312) 
ਸਮਾਇਣੁ - 
“ਲਬਿ ਲੋਭਿ ਅਹੰਕਾਰਿ ਮਾਤਾ ਗਰਬਿ ਭਇਆ ਸਮਾਇਣੁ। ”” 
- ਆਸਾ ੫, ਛੰਤ ੧੧, ੨:੫ (460) 
ਸਮਾਇਲਾ - 
“ਤੂ ਦਇਆਲੁ ਰਤਨੁ ਲਾਲੁ ਨਾਮਾ ਸਾਚਿ ਸਮਾਇਲਾ। ”” 
-ਪੁਭ ਨਾਮ, ੨, ੩੨ (1351) 
ਸਮਾਇਲੋ - 


“ਨਾਦਿ ਸਮਾਇਲੋ ਰੇ ਸਤਿਗੁਰੁ ਭੇਟਿਲੇ ਦੇਵਾ। ? 
- ਸੋਰ ਨਾਮ, ੧, ੧":੧ (656) 
ਸਮਾਈ - 
“ਆਪੇ ਮਨਿ ਵਸਿਆ ਪੁਭੁ ਕਰਤਾ ਸਹਜੇ ਰਹਿਆ ਸਮਾਈ। ” 
-ਸਿਰੀ ੩, ੨੪, ੩੨ (69) 
“ਤੇ ਜਨ ਨਾਨਕ ਨਾਮਿ ਸਮਾਈ। ” 
-ਗਉ ੪, 80, ੪:੨ (164) 





541 


ਸਮਾਈਐ - 
“ਅਵਗਣ ਤਿਆਗਿ ਸਮਾਈਐ ਗੁਰਮਤਿ ਪੁਰਾ ਸੋਇ। ” (ਲੀਨ ਹੋਈਦਾ ਹੈ) 
੍‌੍ -ਸਿਰੀ ੧, ਅਸ ੬, ੧":੨ (56) 
ਸਮਾਏ - 
“ਗੁਰ ਕੈ ਸਬਦਿ ਸਦ ਰਹੈ ਸਮਾਏ । ? 
- ਮਾਝ ੩, ਅਸ ੧੯, ੫:੨ (120) 


(1) ਲੀਨ, ਵੇਖੋ “ਸਮਾਉ? 
(2) ਵਿਆਪਕ 
“ਤਿਨ ਮਤਿ ਤਿਨ ਪਤਿ ਤਿਨ ਧਨੁ ਪਲੈ ਜਿਨ ਹਿਰਦੈ ਰਹਿਆ ਸਮਾਇ। ”? 
-ਸਿਰੀ ੧, ੪, ੪੯੧ (15) 

“ਸਭ ਮਹਿ ਇਕੁ ਵਰਤਦਾ ਏਕੋ ਰਹਿਆ ਸਮਾਇ। ?” 

-ਸਿਰੀ ੩, ੩੬, ੨:੩ (27) 
“ਆਗੈ ਪਾਛੇ ਹੁਕਮਿ ਸਮਾਇ। ” 

- ਗਉਂ ੧, ੨, ੨:੪ (151) 
ਹੋਰ ਰੂਪ: 
ਸਮਾਇਓ - 
“ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਇਓ। ”? 

-ਸੋਰ ੫, ੨੯, ੨:੨ (617) 
ਸਮਾਇਆ 


- ਸਿਰੀ ੧, ਅਸ ੨੮, ੧੫੧ (72) 
ਸਮਾਇਣੁ - 
“ਮੂਰਨ ਪੂਰਿ ਰਹੇ ਕਿਰਪਾ ਨਿਧਿ ਘਟਿ ਘਟਿ ਦਿਸਟਿ ਸਮਾਇਣੁ। ” 
- ਨਟ ੫, ੭, ੧੨ (939) 
ਸਮਾਇਦਾ - 
“ਚੰਦੁ ਸੁਰਜੁ ਦੁਇ ਦੀਪਕ ਰਾਖੇ ਸਸਿ ਘਰਿ ਸੁਰੁ ਸਮਾਇਦਾ। ” 
੍‌੍ __- ਮਾਰੂ ੧, ਸੋਲਾ ੧੩, ੬:੩ (1033) 
ਸਮਾਈ - 
“ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ। ”? 
- ਜਪੁ ੧, ੫:੭ (2) 
“ਸਭ ਤੇਰੀ ਸ੍ਰਿਸਟਿ ਤੂੰ ਆਪਿ ਰਹਿਆ ਸਮਾਈ। ” 
-ਗਉ ੪, ੩੯, ੪:੧ (164) 
ਸਮਾਈਐ - 
“ਅੰਤਰਿ ਏਕੋ ਬਾਹਰਿ ਏਕੋ ਸਭ ਮਹਿ ਏਕੁ ਸਮਾਈਐ। ” 
- ਦੇਵ ੫, ੧, ੧੧ (528) 


- ਮਾਝ ੩, ਅਸ ੩0, ੨੧ (127) 





542 


“ਆਪੁ ਗਇਆ ਸੁਖੁ ਪਾਇਆ ਮਿਲਿ ਸਲਲੈ ਸਲਲ ਸਮਾਇ। ” 
- ਸਿਰੀ ੧, ੨੨, ੨੩ (22) 
ਹੋਰ ਰੂਪ: 
ਸਮਾਇਆ - 
“ਮਿਲਿ ਬ੍ਰਹਮ ਜੋਤੀ ਓਤਿ ਪੋਤੀ ਉਦਕੁ ਉਦਕਿ ਸਮਾਇਆ। ” 
- ਬਿਹਾ ੫, ਛੰਤ ੫, ੪:੩ (545) 
ਸਮਾਇਦਾ- 
“ਗੁਰਮੁਖਿ ਹੋਇ ਸੁ ਹੁਕਮੁ ਪਛਾਣੈ ਮਾਨੈ ਹੁਕਮੁ ਸਮਾਇਦਾ। ” (ਮਿਲ ਜਾਂਦਾ ਹੈ) 
- ਮਾਰੂ ੧, ਸੋਲ ੧੬, ੯:੩ (1037) 
ਸਮਾਏ - 
“ਮਨੁ ਮੋਹਨਿ ਮੋਹਿ ਲੀਆ ਜੀਉ ਦੁਬਿਧਾ ਸਹਿਜ ਸਮਾਏ। ”? 
- ਗਉਂ ੩, ੩, ੧:੨ (245) 
“ਜਿਸ ਤੇ ਉਪਜੇ ਤਿਸੁ ਮਹਿ ਸਮਾਏ” 
-ਗਉ ੫. ਸੁਖ ੧੪, ੮:੭ (282) 
ਸਮਾਇਯਉ - 
“ਗੁਰ ਗਮ ਪ੍ਰਮਾਣਿ ਅਜਰ ਜਰਿਓ ਸਤ ਸੰਤੋਖ ਸਮਾਇਯਉ। ?” 
- ਸਵ ੫, ਕਲ ੮:੫ (1408) 
(4) ਮੁਕ ਜਾਣਾ, ਦੂਰ ਹੋ ਜਾਣਾ 
“ਗੁਰ ਪਰਸਾਦੀ ਮਨਿ ਵਸੈ ਮਲੁ ਹਉਮੈ ਜਾਇ ਸਮਾਇ। ?” 
- ਸਿਰੀ ੩, ੬੪, ੨੩ (39) 
“ਆਸ ਅੰਦੇਸਾ ਦੂਰਿ ਕਰਿ ਇਉ ਮਲੁ ਜਾਇ ਸਮਾਇ। ”” (ਮੁਕ ਜਾਣਾ) 
- ਸਿਰੀ ੧, ਅਸ ੭, ੪:੩ (57) 


ਹੋਰ ਰੂਪ: 
ਸਮਾਇਆ - 
“ਹੁਕਮੇ ਆਇਆ ਹੁਕਮਿ ਸਮਾਇਆ। ” 


-ਮਾਰੂ ੧, ਸੋਲਾ ੧੬, ੧0:੧ (1037) 
“ਜੀਅ ਜੰਤ ਓਪਾਇ ਸਮਾਇਆ। ”” (ਮੁਕਾ ਦਿੰਦਾ ਹੈ) 
- ਮਾਰੂ ੫, ਸੋਲਾ ੧0, ੯:੨ (1081) 
ਸਮਾਇਲੇ - 
“ਮਨਸਾ ਮਨਹਿ ਸਮਾਇਲੇ ਭਉਜਲੁ ਸਚਿ ਤਰਣਾ। (ਰੋਕ ਕੇ, ਮੁਕਾ ਕੇ) 
- ਆਸਾ ੧, ਅਸ ੧੫, ੧੯੧ (419) 
ਸਮਾਏ - 
“ਮਨ ਸਿਉ ਜੂਝਿ ਮਰੈ ਪ੍ਰਭੁ ਪਾਏ ਮਨਸਾ ਮਨਹਿ ਸਮਾਏ। ” (ਮੁਕਾ ਦੇਵੇ) 
-ਆਸਾ ੧, ੧੬, ੪੧੧ (353) 
(5) ਲਗ ਜਾਣਾ 
“ਸਬਦਿ ਮਿਲੀ ਨਾ ਵੀਛੁੜੈ ਪਿਰ ਕੈ ਅੰਕਿ ਸਮਾਇ। ? (ਪਤੀ ਦੇ ਅੰਗ ਲਗ ਜਾਂਦੀ 
ਹੈ) 
- ਸਿਰੀ ੩, ਅਸ ੨੧, ੨:੩ (66) 





543 


ਹੋਰ ਰੂਪ: 
ਸਮਾਈਐ - 
“ਸਦਾ ਸੁਹਾਗਣਿ ਜਾ ਸਤਿਗੁਰੁ ਸੇਵੇ ਗੁਰ ਕੈ ਅੰਕਿ ਸਮਾਈਐ। ” 
- ਗਉਂ ੩, ਛੰਤ ੨, ੧:੪ (244) 
(6) (ਫਾ. ਸੁਨਵਾਈ ਸੁਲਾਹ ਹੋ ਜਾਣੀ, ਸਮਾਈ ਹੋਣੀ ਸੁਣਾਈ ਹੋਣੀ (ਕੇਵਲ 
ਸ਼ਬਦਾਰਥ) 
“ਮਨ ਹੀ ਨਾਲਿ ਝਗੜਾ ਮਨ ਹੀ ਨਾਲਿ ਸਥ ਮਨ ਹੀ ਮੰਝਿ ਸਮਾਇ। ”” 
- ਸਿਰੀ੧, ਵਾਰ ੧੨ਸ, ੩, ੨:੫ (87) 
(7) ਇਕ ਕਰ ਦੇਵੇ ਅਰਥਾਤ ਇਕੋ ਸਮਝੇ 
“ਨਾਦ ਬਿੰਦ ਕੀ ਸੁਰਤਿ ਸਮਾਇ। 
- ਆਸਾ ੧, ੧੨, ੨੩ (352) 
(8) ਕਾਇਮ/ਸਥਿਰ ਰਹਿਣਾ 
“ਸਾਚੀ ਪੁੀਤਿ ਨ ਤੁਟਈ ਜੁਗੁ ਜੁਗੁ ਰਹੀ ਸਮਾਇ। ” 
- ਆਸਾ ੫, ਬਿਰ ੨, ੬੧ (432) 
(9) ਅਭਿਆਸ, ਅਮਲ 
“ਤਉ ਦਰਸਨ ਕੀ ਕਰਉ ਸਮਾਇ। ” 
- ਤਿਲੰ ੧, ੨, ੧":੧ (721) 
(ਮਹਾਨ ਕੋਸ਼ ਇਥੇ “ਸਮਾਇ?” ਦੇ ਅਰਥ “ਵਜਦ” ਮਸਤੀ ਦੀ ਹਾਲਤ, “ਸਮਾਧੀ? 
ਕਰਦਾ ਹੈ। ਵਿਉਤਪਤੀ ਅਰਬੀ ਸ਼ਬਦ ਤੋ ਲਈ ਹੈ) 
“ਨਾਉ ਲੈਨਿ ਅਰੁ ਕਰਨਿ ਸਮਾਇ। ” 
- ਸਲੋ ੧, ੬:੩ (1410) 
(10) (ਸੰ.) ਪਹੁੰਚਾ ਦਿੰਦਾ ਹੈ 
“ਜਿਨਿ ਕੀਤੇ ਤਿਸੈ ਨ ਸੇਵਨੀ ਦੇਦਾ ਰਿਜਕੁ ਸਮਾਇ। ”? 
- ਸਾਰ ੪, ਵਾਰ ੩੧ਸ, ੩, ੧੩ (1249) 
(ਮਹਾਨਕੋਸ਼ ਇਥੇ “ਸਮਾਇ?” ਦੇ ਅਰਥ ਕਿਰਪਾ ਸਹਿਤ ਕਰਦਾ ਹੈ) 
(11) ਪ੍ਰਾਪਤੀ - (ਮਹਾਨਕੋਸ਼) 
“ਹਰਿ ਰਸੁ ਸਾਧੂ ਹਾਟਿ ਸਮਾਇ। ” 
- ਆਸਾ ੫, ੨੭, ੨੩੨ (377) 
(12) ਸਮਾਇ? ਮਾਇਆ ਸਹਿਤ (ਮਹਾਨਕੋਸ਼) 
“ਸੁਪਨੈ ਸੁਖੁ ਨ ਪਾਵਈ ਦੁਖ ਮਹਿ ਸਵੈ ਸਮਾਇ। ” 
- ਸਿਰੀ ੩, ੧੯, ੨੨ (65) 
(13) (ਅ.) ਸੁਣ ਕੇ 
“ਅਖੀ ਦੇਖੈ ਜਿਹਵਾ ਬੋਲੈ ਕੰਨੀ ਸੁਰਤਿ ਸਮਾਇ। ”? 
(ਕੰਨਾਂ ਰਾਹੀ' ਸੁਣਕੇ ਧਿਆਨ ਜੋੜਦਾ ਹੈ) 
- ਮਾਝ ੧, ਵਾਰ ੨ਸ, ੧, ੧੨ (138) 
(14) ਅਭਿਮਾਨ (ਮਹਾਨਕੋਸ਼) 
“ਕੋਈ ਰਾਜਾ ਰਹਿਆ ਸਮਾਇ। ? 
- ਮਾਝ ੧, ੧੮, ੧੨ (354) 


ਸਮਾਇਓ --- (1) ਲੀਨ ਹੋਣਾ, ਵੇਖੋ “ਸਮਾਉ? 





544 


(2) ਵਿਆਪਕ, ਵੇਖੋ “ਸਮਾਇ” (2) 
(3) ਸਮਾ ਜਾਣਾ, ਪੂਰਾ ਆ..ਜਾਣਾ 
“ਸਿੰਧੁ ਸਮਾਇਓ ਘਟੁਕੇ ਮਾਹਿ। ” 
- ਰਾਮ ੫, ੫੧, ੩:੩ (899) 


(1) ਸਮੇਟਿਆ, ਖਤਮ ਕੀਤਾ 
“ਜਿਨਿ ਜਗੁ ਸਿਰਜਿ ਸਮਾਇਆ ਸੋ ਸਾਹਿਬੁ ਕੁਦਰਤਿ ਜਾਣੋਵਾ। ? 
- ਵਡ ੧, ਅਲਾ ੪, ੧:੧ (581) 

(2) ਲੀਨ ਹੋਣਾ, ਵੇਖੋ “ਸਮਾਉ? 
(3) ਵਿਆਪਕ, ਵੇਖੋ “ਸਮਾਇ? (2) 
(4) ਮਿਲ ਜਾਣਾ, ਰਲ ਜਾਣਾ ਵੇਖੋ “ਸਮਾਇ? (3) 
(5) ਵਰਤੀਨ ਲਗਾ (ਭਾਵ) 
“ਦੁਤੀਆ ਅਰਧੋ ਅਰਧਿ ਸਮਾਇਆ। ” 

- ਰਾਮ ੫, ੧੨, ੨:੩ (886) 
(6) ਮਿਟ ਗਿਆ, ਵੇਖੋ “ਸਮਾਇ” (4) 
(7) ਵਾਸਾ ਹੋਇਆ, ਨਿਵਾਸ ਮਿਲਿਆ 
“ਬਿਸਟਾ ਕੀਟ ਭਏ ਉਤ ਹੀ ਤੇ ਉਹ ਹੀ ਮਾਹਿ ਸਮਾਇਆ। ” 

- ਮਲਾ ੧, ੩, ੨੩ (1255) 


(1) ਲੀਨ ਹੋਣ, ਵੇਖੋ “ਸਮਾਉ” 
(2) ਜਾਗ ਜੋ ਦੁੱਧ ਨੂੰ ਦਹੀ ਬਣਾਉਣ ਵਾਸਤੇ ਲਾਉਂਦੇ ਹਨ। 


“ਦੂਧੁ ਕਰਮ ਫੁਨਿ ਸੁਰਤਿ ਸਮਾਇਣੁ ਹੋਇ ਨਿਰਾਸ ਜਮਾਵਹੁ।” 
- ਸੂਹੀ ੧, ੧, ੧੨ (728) 


(3) ਵਿਆਪਕ, ਵੇਖੋ “ਸਮਾਇ? (2) 
(4) ਸਮੇਟ ਲੈ, ਸਮਾ ਲੈ 
“ਗੁਰ ਸਬਦੀ ਹਰਿ ਭਜੁ ਸੁਰਤਿ ਸਮਾਇਣੁ । ” 
- ਭੈਰ ੪, ੧, ੧੨ (1134) 


(1) ਲੀਨ ਹੋਣਾ, ਵੇਖੋ “ਸਮਾਉ? 
“ਆਤਮੁ ਚੀਨਿ ਪਰਮ ਪਦੁ ਪਾਇਆ ਸੇਵਾ ਸੁਰਤਿ ਸਮਾਈ ਹੈ। ” (ਜੁੜੀ ਹੈ) 
- ਮਾਰੂ ੪, ਸੋਲਾ ੧, ੧੫:੩ (1070) 

(2) ਵਿਆਪਕ, ਵੇਖੋ “ਸਮਾਇ” (2) 
(3) ਪਾਈ, ਰਖ ਦਿੱਤੀ 
“ਮਾਈ ਅੰਧੀ ਸੁਰਤਿ ਸਮਾਈ। ”? 

- ਮਾਝ ੫. ੧੯, ੨੯੧ (100) 
“ਕਾਚੇ ਭਾਡੇ ਸਾਜਿ ਨਿਵਾਜੇ ਅੰਤਰਿ ਜੋਤਿ ਸਮਾਈ। ” 

- ਰਾਮ ੫, ੧, ੨੯੧ (882) 
ਹੋਰ ਰੂਪ: 
ਸਮਾਈਐ - 
“ਇਕਨੀ ਦੁਧੁ ਸਮਾਈਐ ਇਕਿ ਚੁਲ੍ਹੈ ਰਹਨ੍੍‌ ਚੜੇ। ” 





545 


- ਆਸਾ ੧, ਵਾਰ ੨੪ਸ, ੧, ੧:੨ (475) 
(4) ਸਮਾਈ ਕਰਨਾ/ਓਟ (ਪਨਾਹ) ਦੇਣਾ 
“ਸਰਣਿ ਸਮਾਣੀ ਦਾਸ ਹਿਤ ਊਚੇ ਅਗਮ ਅਪਾਰ। ”” 
- ਗਉ ੫. ੧੧੬, ੩:੨ (203) 
(5) ਮੁਕ ਜਾਣਾ, ਮਿਟ ਜਾਣਾ 
“ਉਪਜੈ ਨਿਪਜੈ ਨਿਪਜਿ ਸਮਾਈ। ” 
- ਗਉ ਕਬ, ੧੧, ੧:੧ (325) 
“ਪੰਚ ਸਮਾਈ ਸੁਖੀ ਸਭੁ ਲੋਗੁ । ”” 
- ਆਸਾ ੧, ਅਸ ੬, ੩੩ (414) 


(6) ਜਾਣਾ (ਰਲ ਜਾਣਾ) 
“ਤਨ ਛੂਟੇ ਮਨੁ ਕਹਾ ਸਮਾਈ। ”” 


- ਗਉਂ ਕਬ, ੩੬, ੪:੨ (330) 
““ਤਾਗਾ ਤੂਟਾ ਗਗਨੁ ਬਿਨਸਿ ਗਇਆ ਤੇਰਾ ਬੋਲਤੁ ਕਹਾ ਸਮਾਈ। ” 

- ਗਉ ਕਬ, ੫੨, ੧”:੧ (334) 
ਹੋਰ ਰੂਪ: 
ਸਮਾਈਆਂ - 
“ਜਲ ਵਿਚਹੁ ਬਿੰਬੁ ਉਠਾਲਿਓ ਜਲ ਮਾਹਿ ਸਮਾਇਆ। ” 

- ਮਾਰੂ ੫, ਵਾਰ ੬:੮ (1096) 
(7) ਪ੍ਰਗਟ ਹੋ ਰਹੀ ਹੈ (ਭਾਵ) 
“ਭਗਤ ਜਨਾ ਕੀ ਊਤਮ ਬਾਣੀ ਜੁਗਿ ਜੁਗਿ ਰਹੀ ਸਮਾਈ। ”” 

- ਰਾਮ ੩, ਅਸ ੨, ੨੦੧ (909) 


- ਗਉਂ ੫, ੧੨੭, ੩੧ (191) 
“ਚਰਣ ਕਮਲ ਰਿਦ ਮਾਹਿ ਸਮਾਏ ਤਹ ਭਰਮੁ ਅੰਧੇਰਾ ਨਾਹੀ। ” 
- ਗੂਜ ੫, ੧੯, ੧੨੨ (499) 
(2) ਲੀਨ ਹੋਣਾ, ਵੇਖੋ “ਸਮਾਉ? 
(3) ਵਿਆਪਕ, ਵੇਖੋ “ਸਮਾਇ” (2) 
(4) ਰਲ ਜਾਣਾ, ਵੇਖੋ “ਸਮਾਇ” (3) 
(5) ਮੁਕਾ ਦੇਵੇ, ਵੇਖੋ “ਸਮਾਇ? (4) 
“ਸਗਲੇ ਸੈਲ ਉਪਾਇ ਸਮਾਏ ਅਲਖੁ ਨ ਲਖਣਾ ਜਾਈ ਹੈ। ” (ਨਾਸ ਕਰ ਦਿੱਤਾ) 
- ਮਾਰੂ ੧, ਸੋਲ ੨, ੬:੩ (1021) 
“ਤੀਨਿ ਸਮਾਏ ਏਕ ਕ੍ਰਿਤਾਰਥ। ” (ਮੁਕ ਜਾਂਦੇ ਹਨ) 
- ਪ੍ਰਭ ੧, ਅਸ ੬, ੫:੨ (1345) 
(6) ਪੈਂਦਾ ਹੈ 
“ਬਿਨੁ ਹਰਿ ਨਾਮ ਨ ਛੂਟਸੀ ਮਰਿ ਨਰਕ ਸਮਾਏ । ” 


-ਆਸਾ ੧, ਅਸ ੧੮. ੫:੧ (420) 





546 


“ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪਿ ਸਮਾਸੀ। ” 

- ਆਸਾ ੪, ਸੋਪੁ ੧, ੩:੪ (11) 
(2) ਨਾਸ ਹੋ ਜਾਣਗੇ 
“ਸਿਮ੍ਤਿ ਸਾਸਤ ਬੇਦ ਚਾਰਿ ਖਟੁ ਦਰਸ ਸਮਾਸੀ। ” 

- ਮਾਰੂ ੫, ਵਾਰ ੧੮:੩ (1100) 


ਪੀ ੨ 


ਸਮਾਹਦਾ ---- (ਸੰ.) ਪਹੁੰਚਾਉਂਦਾ, ਵੇਖੋ “ਸੰਬਾਹਾ” 
“ਸਭਨਾ ਰਿਜਕੁ ਸਮਾਹਦਾ ਪਿਆਰਾ ਦੂਜਾ ਅਵਰੁ ਨ ਕੋਇ। ” 
- ਸੋਰ ੪, ੨, ੨:੨ (605) 
ਸਮਾਹਰਾ ---- (1) ਸਮਾਉਂਦਾ ਹੈ 
“ਸੋ ਭਗਤਾ ਮਨਿ ਵੁਠਾ ਸਚਿ ਸਮਾਹਰਾ। ”? 
- ਗੂਜ ੫, ਵਾਰ ੧੭:੬ (522) 
“ਤੂੰ ਪੁਰਖੁ ਅਨੰਦੀ ਅਨੰਤ ਸਭ ਜੋਤਿ ਸਮਾਹਰਾ। "(ਸਮਾਇਆ ਹੋਇਆ) 
- ਮਾਰੂ ੫, ਵਾਰ ੫:੪ (1096) 
ਹੋਰ ਰੂਪ: 
ਸਮਾਹਰਿ - 
“ਜਨ ਨਾਨਕ ਸਚੇ ਸਚਿ ਸਮਾਹਰਿ। ” 
- ਰਾਮ ੫, ਵਾਰ ੧੮ਸ, ੫, ੧:੫ (965) 
ਸਮਾਹੜਾ ---- ਅਨੰਦ, ਖੁਸ਼ੀ, (ਸੰ.) ਹੌਸਲਾ, ਧੀਰਜ (ਦਰਪਣ) ਅਨੰਦ ਸਹਿਤ (ਮਹਾਨਕੋਸ਼) 
“ਭਇਆ ਸਮਾਹੜਾ ਹਰਿ ਰਤਨੁ ਵਿਸਾਹਾ ਰਾਮ। ” 
- ਬਿਲਾ ੫, ਛੰਤ ੧, ੨:੧ (845) 
(1) (ਸੰ.) ਪਹੁੰਚਾਉਣਾ, ਵੇਖੋ “ਸਮਾਹਦਾ” ਤੇ “ਸੰਬਾਹਾ” 
“ਪਹਿਲੋ ਦੇ ਤੈ” ਰਿਜਕੁ ਸਮਾਹਾ। ”” 
- ਮਾਝ ੫. ਅਸ ੩੫, ੬:੧ (130) 
“ਜੀਅ ਜੰਤ ਸਭਿ ਪਾਛੈ ਕਰਿਆ ਪ੍ਰਥਮੇ ਰਿਜਕੁ ਸਮਾਹਾ। ” 
- ਸਾਰ ੫, ਅਸ ੧, ੪:੨ (1235) 


“ਜਿਸੁ ਰਖੈ ਕਿਰਪਾ ਧਾਰਿ ਰਿਜਕੁ ਸਮਾਹੀਐ। ” 
- ਰਾਮ ੫, ਵਾਰ ੨੨ (957) 


- ਮਾਰੂ ੧, ਸੋਲਾ ੫, ੧੧੨੨ (1025) 


- ਮਾਰੂ ੫. ਵਾਰ ੨੧, ੩:੧ (1005) 
(2) ਸਮਾਈ ਹੋਈ, ਵਿਆਪਕ ਹੋਣੀ 
“ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ। ”? 





547 


- ਗਉਂ ੫. ਸੁਖ ੮, ੪:੩ (273) 
“ਆਪੇ ਗੁਣ ਗਵਾਇਦਾ ਪਿਆਰਾ ਆਪੇ ਸਬਦਿ ਸਮਾਹਾ। ” 
(ਸਮਾਧੀ ਸਥਿਤ/ਮਹਾਨਕੋਸ਼) 
- ਸੋਰ ੪, ੬, ੧੨ (606) 
ਹੋਰ ਰੂਪ: 
ਸਮਾਹਿ - 
“ਅਮੁਲ ਭਾਇ ਅਮੁਲਾ ਸਮਾਹਿ। ? (ਲੀਨ ਹੋਏ) 
- ਜਪੁ ੧, ੨੬੪ (5) 


ਸਮਾਹੁ - 
“ਜਹ ਤੇ ਉਪਜੀ ਤਹ ਮਿਲੀ ਸਚੀ ਪ੍ਰੀਤਿ ਸਮਾਹੁ । ” 
- ਮਾਝ ੫. ਬਾਰਾ ੧੧੫ (135) 


ਸਮਾਹੂ - 
“ਘਟ ਘਟੈ ਅੰਤਰਿ ਬ੍ਰਹਮ ਸਮਾਹੂ । ” 


- ਗਉ ੫. ਬਾਅ ੪੬:੨ (259) 


(1) ਲੀਨ, ਸਮਾਇਆ ਹੋਇਆ, ਵੇਖੋ “ਸਮਾਹਾ” (2) 
“ਨਾਨਕ ਨਦਰੀ ਮਨਿ ਵਸੈ ਗੁਰਮੁਖਿ ਸਹਜਿ ਸਮਾਹਿ। ? 
- ਗੂਜ ੩, ਵਾਰ ੧ਸ, ੩, ੧:੪ (508) 
ਹੋਰ ਰੂਪ: 
ਸਮਾਹਿਓ - 
“ਗੁਰ ਪੁਸਾਦਿ ਗਾਵੈ ਗੁਣ ਨਾਨਕ ਸਹਜ ਸਮਾਧਿ ਸਮਾਹਿਓ। ”” 
- ਕਾਨ ੫, ੬, ੪:੧ (1299) 
ਸਮਾਂਹਿ - 
“ਸਚਾ ਸਬਦੁ ਮਨਿ ਵਸਿਆ ਸਤਿਗੁਰ ਮਾਂਹਿ ਸਮਾਂਹਿ। ” 
- ਸਲੋ ੩, ੫੩੨ (1419) 


- ਆਸਾ ੫, ੯੯, ੨੩੨ (395) 
- ਗਉ ੩, ੩੧, ੧:੩ (161) 


“ਨਹ ਹੋਆ ਨਹ ਹੋਵਨਾ ਜਤ ਕਤ ਓਹੀ ਸਮਾਹਿ। ? 
- ਗਉਂ ੫, ਬਾਅ ੨੦੨ (254) 


- ਸੋਰ ੫, ੨੯, ੧":੧ (617) 





548 


ਸਮਾਹਿਆ - 
“ਸਹਜ ਅਨੰਦ ਗਾਵਹਿ ਗੁਣ ਗੋਵਿੰਦ ਪ੍ਰਭ ਨਾਨਕ ਸਰਬ ਸਮਾਹਿਆ ਜੀਉ। ”?” 
- ਮਾਝ ੫. ੪੩, ੪੩ (107) 
(3) ਰਲ ਜਾਣਾ, ਭਾਗ ਬਣ ਜਾਣਾ 
“ਟਲਹਿ ਜਾਮ ਕੇ ਦੂਤ ਤਿਹ ਜੁ ਸਾਧੁ ਸੰਗਿ ਸਮਾਹਿ। ? 
੍‌੍ ੍‌੍ - ਗਉ ੫, ਬਾਅ ੨੭੪੬ (255) 
“ਜਾ ਕੈ ਘਰਿ ਸਗਲੇ ਸਮਾਹਿ। ”? 
- ਮਾਲੀ ੫, ੫, ੨੧ (987) 
(4) ਵਸਦੀਆਂ 
“ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ। ”” 
- ਸੋਰ ੪, ਵਾਰ ੧੬ਸ, ੩, ੨:੩ (648) 
“ਤੁਰਕ ਮੰਤੁ ਕਨਿ ਰਿਦੈ ਸਮਾਹਿ। ” (ਵਸਾਉਂਦੇ ਹਨ) 
- ਰਾਮ ੩. ਵਾਰ ੧੧ਸ, ੧, ੧:੧੧ (951) 
ਹੋਰ ਰੂਪ: 
ਸਮਾਹੀ - 
“ਜਲੁ ਨਹੀ ਪਵਨੁ ਪਾਵਕੁ ਫੁਨਿ ਨਾਹੀ ਸਤਿਗੁਰ ਤਹਾ ਸਮਾਹੀ। ” 
- ਗਉ ਕਬ, ੪੮, ੨:੨ (333) 
(5) ਸਮਾਈ ਹੋਣੀ 
“ਹਰਿ ਬਿਨਾ ਕਤਹਿ ਸਮਾਹਿ। ? 
- ਬਿਲਾ ੫, ਅਸ ੨, ੪:੪ (838) 
“ਨਾਨਕ ਹੁਕਮੁ ਨ ਜਾਪਈ ਕਿਥੈ ਜਾਇ ਸਮਾਹਿ। ”” 
- ਮਲਾ ੧, ਵਾਰ ੧੯ਸ, ੧, ੧:੪ (1286) 


(1) ਰੁਝੇ ਰਹਿੰਦੇ ਹਨ 
“ਜੋ ਕਿਛੁ ਕਰਤੁ ਹੈ ਕੋਈ ਹੈ ਰੇ ਤੈਸੇ ਜਾਇ ਸਮਾਹੀ। ? 
-ਗਉ ੩, ੩੫, ੧":੨ (162) 
(“ਨਿਰਣੈ ` ਇਸ ਦੇ ਅਰਥ ਵੀ ਸਮਾ ਜਾਣ ਦੇ ਹੀ ਲੈਂਦੇ ਹਨ) 
(2) ਸਮਾ ਜਾਣਾ, ਵੇਖੋ “ਸਮਾਹਿ” (1) 
“ਨਾਨਾ ਰੂਪ ਸਦਾ ਹਹਿ ਤੇਰੇ ਤੁਝ ਹੀ ਮਾਹਿ ਸਮਾਹੀ। ” 
- ਮਾਝ ੩, ੩੫, ੨੨ (162) 


ਹੋਰ ਰੂਪ: 
ਸਮਾਹੀ - 
“ਨਾਨਕ ਗੁਰਮੁਖਿ ਐਸਾ ਜਾਣੈ ਪੂਰੇ ਮਾਂਹਿ ਸਮਾਹੀ। ” 


- ਸਲੋ ੧, ੩੩੦੨ (1412) 
(3) ਵਸਦੇ ਹੋਣਾ, ਸਮਾਏ/ਵਿਆਪਕ ਹੋਣਾ- ਵੇਖੋ “ਸਮਹਿ” (4) 
“ਘਟ ਘਟ ਅੰਤਰਿ ਸਰਬ ਸਮਾਹੀ। ? 
- ਗੋਂਡ ੫, ੧੫, ੨੨ (866) 


ਸਮਾਗਮ ---- ਇਕੱਠ, ਸੰਗਤ 
“ਏਕ ਪਲਕ ਸੁਖ ਸਾਧ ਸਮਾਗਮ ਕੋਇ ਬੈਕੂੰਠਹ ਪਾਏ । ” 





549 


- ਸਾਰ ੫, ੨੩, ੧":੨ (1208) 


“ਮਨ ਕਾ ਜੀਉ ਪਵਨਪਤਿ ਦੇਹੀ ਦੇਹੀ ਮਹਿ ਦੇਉ ਸਮਾਗਾ। ” 
- ਸੋਰ ੧, ੧੦, ੪:੧ (598) 
ਸਮਾਗਮ/ਜੋੜ ਮੇਲ/ਸੰਗਤ ਦੁਆਰਾ 
“ਮਨਿ ਤਨਿ ਪ੍ਰਭੁ ਆਰਾਧੀਐ ਮਿਲਿ ਸਾਧ ਸਮਾਗੈ। ? 
- ਬਿਲਾ ੫, ੬੮, ੧:੧ (817) 
ਅਭਿਆਸ ਕਰਨਾ, ਕਮਾਵਾਂ, ਅਮਲ ਕਰਨਾ 
“ਗੁਰ ਸਬਦਿ ਸਮਾਚਰਿਓ ਨਾਮੁ ਟੇਕ ਸੰਗਾਦਿ ਬੋਹੈ । ” 
- ਸਵ ੪, ਕਲ ੧੦:੨ (1398) 
ਪ੍ਰਗਟੀ, ਪੈਦਾ ਹੋਈ, ਉਪਜੀ 
“ਐਸੀ ਬੁਧਿ ਸਮਾਚਰੀ ਘਟ ਮਾਹਿ ਤਿਆਗੀ। ”? 
- ਬਿਲਾ ਕਬ, ੧੧, ੨੨ (857) 


ਸੰਚਿਤ ਕੀਤੇ, ਇਕਠੇ ਕੀਤੇ (ਸ਼ਬਦਾਰਥ/ਦਰਪਣ) ਚੰਗੀ ਤਰ੍ਹਾਂ ਵਰਤੇ (ਸੰਧਿਆ) 
ਅਭਿਆਸ ਕਰਨਾ (ਮਹਾਨਕੋਸ਼) 
_ “ਸੰਤੁ ਸੰਤੋਖ ਸਮਾਚਰੇ ਅਭਰਾ ਸਰੁ ਭਰਿਆ। ” 


- ਸਵ ੪, ਕਲ ੧੩੪੨ (1398) 


ਵਿਚਰਨਾ, ਵਿਚ ਸਮਾਨਾ, (ਸ਼ਬਦਾਰਥ, ਦਰਪਣ) 
“ਖੇਲੁ ਗੂੜਉ ਕੀਅਉ ਹਰਿ ਰਾਇ ਸੰਤੋਖਿ ਸਮਾਚਰਿਓ। ” 

- ਸਵ ੫. ਕਲ ੪੧ (1407) 
(“ਸੰਥਿਆ” ਨੇ “ਸੰਤੋਖਿ ਸਮਾਚਰਿਓ” ਦੇ ਅਰਥ “ਚਾਉ ਭਰਿਆ ਕੌਤਕ” ਕੀਤਾ ਹੈ) 
ਸਮਾਇਆ, ਸੰਮਿਲਤ ਹੋਇਆ 
“ਖੇਲੁ ਗੂੜ੍ਉ ਕੀਅਉ ਹਰਿ ਰਾਇ ਸੰਤੋਖਿ ਸਮਾਚਰਿਉ ਬਿਮਲ ਬੁਧਿ ਸਤਿਗੁਰਿ 
ਸਮਾਣਉ। ” 

- ਸਵ ੫. ਕਲ ੪੧ (1407) 


(1) ਸਮਾਇਆ ਹੋਇਆ ਹੋਣਾ, ਵਿਆਪਕ ਹੋਣਾ 


- ਸਿਰੀ ੫, ੯੬, ੧”:੧ (51) 


- ਮਾਝ ੧, ਵਾਰ ੧੩:੪ (144) 
(2) ਪੁਗਟ ਹੋਇਆ, ਵਿਆਪਕ ਹੋਇਆ 
“ਦੁਖ ਗਇਆ ਸੁਖੁ ਆਇ ਸਮਾਣਾ। ” 
- ਵਡ ੧, ਛੰਤ ੨, ੨:੨ (566) 





550 


(3) ਲੀਨ ਹੋਣਾ - 
“ਮੇਰਾ ਹਰਿ ਪ੍ਰਭੁ ਸੇਜੈ ਆਇਆ ਮਨੁ ਸੁਖਿ ਸਮਾਣਾ ਰਾਮ। ? 
- ਬਿਲਾ ੪, ਛੰਤ ੧, ੧:੧ (844) 


- ਆਸਾ ੪, ੬੪, ੧੨ (369) 
ਸਮਾਣੀ - 
“ਜੋਤੀ ਵਿਚਿ ਮਿਲਿ ਜੋਤਿ ਸਮਾਣੀ ਸੁਣਿ ਮਨ ਸਚਿ ਸਮਾਵਣਿਆ। ” 
- ਮਾਝ ੩, ਅਸ ੫, ੧:੩ (111) 
ਸਮਾਣੀਆ - 
“ਗੁਰਮੁਖਿ ਸਹਜਿ ਸਮਾਣੀਆ ਹਰਿ ਹਰਿ ਮਨਿ ਭਾਇਆ। ” 
- ਗਉਂ ੩, ੩੭, ੧:੪ (162) 
(4) ਆਦਰ ਕੀਤਾ/ਸਮਾਨਿਆ/ ਪਰਵਾਨ ਕੀਤਾ ਗਿਆ 
“ਜਜਜਿ ਕਾਜਿ ਵੀਆਹਿ ਸੁਹਾਵੈ ਓਥੈ ਮਾਸੁ ਸਮਾਣਾ। ” 
- ਮਲਾ ੧, ਵਾਰ ੨੫ਸ, ੧, ੨੧੮ (1290) 


(1) ਸਮੋਇਆ, ਧਾਰਨ ਕੀਤਾ 
“ਇਕ ਰਤੀ ਗੁਣ ਨ ਸਮਾਣਿਆ ਵਣਜਾਰਿਆ ਮਿਤ੍ਰਾ ਅਵਗਣ ਖੜਸਨਿ ਬੰਨਿ। ? 
- ਸਿਰੀ ੧, ਪਹ ੨, ੫:੨ (76) 
(2) ਸਮਾ ਜਾਣਾ, ਰਲ ਜਾਣਾ, ਵੇਖੋ “ਸਮਾਣਾ” (1) 
(3) ਲੀਨ ਹੋਣਾ, ਵੇਖੋ “ਸਮਾਣਾ” (3) 
ਸਮਾਣੀਆਂ - 
“ਤੇਰਿਆ ਭਗਤਾ ਰਿਦੈ ਸਮਾਣੀਆ। ”” 
- ਸਿਰੀ ੧, ਅਸ ੨੮, ੧੨੪੨ (72) 
(1) ਵਸ ਗਈ 
“ਮਨ ਤਨ ਅੰਤਰਿ ਸਾਂਤਿ ਸਮਾਣੀ। ”” 
- ਮਾਝ ੫, ੩੮, ੩੧੨ (105) 
“ਸਤਿਗੁਰਿ ਸੇਵਿਐ ਰਿਦੈ ਸਮਾਣੀ। ”” 
- ਮਾਝ ੩, ਅਸ ੧੬, ੮:੨ (119) 
ਹੋਰ ਰੂਪ: 
(2) ਲੀਣ ਹੋਈ, ਵੇਖੋ “ਸਮਾਣਾ” (2) 
“ਲਬ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹਿ ਸਮਾਣੀ। ? 
- ਤਿਲੰ ੧, ੪, ੨:੪ (722) 


ਹੋਰ ਰੂਪ: 
ਸਮਾਣੇ - 
“ਹਰਿ ਜਨ ਹਰਿ ਹਰਿ ਨਾਮਿ ਸਮਾਣੇ ਦੁਖੁ ਜਨਮ ਮਰਣ ਭਵ ਖੰਡਾ ਹੇ। ? 
- ਗਉ ੪, ਸੋਹ ੪, ੩:੧ (13) 





ਰਿ ਕਿ 


(3) ਵਿਆਪਕ 
“ਨਿਰਮਲ ਜੋਤਿ ਸਭ ਮਾਹਿ ਸਮਾਣੀ। ”” 
- ਮਾਝ ੩, ਅਸ ੨੦, ੧੨ (121) 
“ਸਤਿ ਪੁਰਖ ਸਭ ਮਾਹਿ ਸਮਾਣੀ। ” 
- ਗਉਂ ੫. ਸੁਖ ੧੬, ੬:੪ (284) 
“ਹਭ ਸਮਾਣੀ ਜੋਤਿ ਜਿਉ ਜਲ ਘਟਾਉ ਚੰਦ੍ਰਮਾ। ” 
`__ = ਮਾਰੂ ੫, ਵਾਰ ੨੪ਸ, ੫, ੨:੧ (1029) 
ਹੋਰ ਰੂਪ: 
ਸੰਮਾਣੀ - 
“ਜਿ ਮਤਿ ਗਹੀ ਜੈਦੇਵਿ ਜਿ ਮਤਿ ਨਾਮੈ ਸੰਮਾਣੀ। ? 
- ਸਵ ੩, ੧੩੧ (1394) 
(4) ਸਮਾਈ/ਰਲੀ ਹੋਈ 
“ਵੁਠੈ ਹੋਇਐ ਹੋਇ ਬਿਲਾਵਲੁ ਜੀਆ ਜੁਗਤਿ ਸਮਾਣੀ। ”” 
- ਮਾਝ ੧, ਵਾਰ ੨੬ਸ, ੧, ੧:੧੯ (150) 
“ਉਡਰਿ ਹੰਸੁ ਚਲਿਆ ਫੁਰਮਾਇਆ ਭਸਮੈ ਭਸਮ ਸਮਾਣੀ। ” (ਰਲ ਗਈ) 
- ਤੁਖਾ ੧, ਛੰਤ ੪, ੨:੫ (1111) 
(5) ਸਮੋਣਾ, ਸੀਮਤ ਕਰਨਾ, ਦਬਣਾ 
“ਹਉਮੈ ਮਾਰਿ ਮਨਸਾ ਮਨਹਿ ਸਮਾਣੀ ਗੁਰ ਕੈ ਸਬਦਿ ਪਛਾਤਾ। ”? 
- ਸੋਰ ੩, ਅਸ ੧, ੪:੩ (638) 


(6) ਲਗੀ 


“ਹਰਿ ਅੰਕ ਸਮਾਣੀ ਜਾ ਪ੍ਰਭ ਭਾਣੀ ਸਾ ਸੋਹਾਗਣਿ ਨਾਰੇ। ” 
- ਤੁਖ ੧, ਬਾਰਾ ੨:੩ (1107) 


(7) ਫੈਲ ਜਾਂਦੀ, ਵਿਆਪਕ ਹੁੰਦੀ ਹੈ 
“ਤਿਸ ਜਨ ਕੀ ਹੈ ਸਾਚੀ ਬਾਣੀ। ਗੁਰ ਕੈ ਸਬਦਿ ਜਗ ਮਾਹਿ ਸਮਾਣੀ। ? 
- ਬਸੰ ੩, ੭, ੨੧੨ (1174) 


“ਚਰਣ ਠਾਕੁਰ ਕੇ ਰਿੰਦੈ ਸਮਾਣੇ । ”” 

- ਮਾਝ ੫. ੩੮, ੧੯੧ (105) 
(2) ਲੀਨ ਹੋਏ, ਵੇਖੋ “ਸਮਾਨੀ” (2) 
(3) ਮੁਕ ਗਏ 
“ਨਾਨਕ ਅਵਗਣ ਗੁਣਹ ਸਮਾਣੇ ਐਸੀ ਗੁਰਮਤਿ ਪਾਈ। ” 
(ਗੁਣਾਂ ਕਰਕੇ ਮੁਕ ਗਏ) 

- ਤੁਖਾਂ ੧, ਛੰਤ, ੩, ੩:੬ (1111) 

(4) ਵਿਆਪਕ, ਸਮਾ ਰਿਹਾ 
“ਘਟ ਘਟ ਅੰਤਰਿ ਤੁਮਹਿ ਸਮਾਣੇ । ” 

- ਭੈਰ ੫, ੩੧, ੨:੪ (1144) 


“ਨਾਨਕ ਸੋ ਜਨੁ ਸਚਿ ਸਮਾਤਾ। ”” 





552 


- ਗਉ ੫. ਸੁਖ ੧੫, ੮:੧੦ (283) 


ਹੋਰ ਰੂਪ: 
ਸਮਾਤਿ - 
“ਨਾਨਕ ਤੇ ਜਨ ਸਹਜਿ ਸਮਾਤਿ। ” 


- ਗਉ ੫. ਸੁਖ ੪, ੫:੧੦ (267) 
“ਪ੍ਰਭ ਤੇ ਹੋਏ ਪ੍ਰਭ ਮਾਹਿ ਸਮਾਤਿ। ” 
- ਗਉ ੫. ਸੁਖ ੧੦, ੭:੮ (276) 
ਸਮਾਤੇ - 
“ਅਨਦਿਨੁ ਗੁਣ ਗਾਵਹਿ ਸਦ ਨਿਰਮਲ ਸਹਜੇ ਨਾਮਿ ਸਮਾਤੇ। ” 
- ਸਿਰੀ ੩, ੨੪, ੫:੨ (69) 


(ਸੰ.) ਸਮਾਧੀ ਲਾਉੱਦੇ ਹਨ, ਧਿਆਨ ਵਿਚ ਸਥਿਤ ਹੁੰਦੇ ਹਨ 
“ਸਿਲ ਪੂਜਸਿ ਬਗੁਲ ਸਮਾਧੰ। ”” 
- ਆਸਾ ੧, ਵਾਰ ੨੪ਸ, ੧, ੨:੨ (470) 
ਹੋਰ ਰੂਪ: 
ਸਮਾਧਿ - 
“ਮਾਇਆ ਭੂਲੇ ਸਿਧ ਫਿਰਹਿ ਸਮਾਧਿ ਨ ਲਗੈ ਸੁਭਾਇ। ” (ਧਿਆਨ ਦੀ ਲੀਨਤਾ 
ਸਮਾਧੀ) 
- ਸਿਰੀ ੩, ਅਸ ੨੧, ੫੯੧ (67) 
(ਇਹ ਸ਼ਬਦ ਅਧਿਕਤਰ “ਸੁੰਨ ਸਮਾਧਿ” ਅਥਵਾ “ਸਹਿਜ ਸਮਾਧਿ” ਦੇ ਸਮਾਸ ਰੂਪ 
ਵਿਚ ਆਇਆ ਹੈ) 
ਸਮਾਧੀ - 
“ਗਾਵਹਿ ਸਿਧ ਸਮਾਧੀ ਅੰਦਰਿ ਗਾਵਨਿ ਸਾਧ ਵਿਚਾਰੇ । ” 
- ਜਪੁ ੧, ੨੭੪੮ (6) 


ਸਮਾਧਿਓ --- ਲਿਵਲੀਨ ਹੋ/ਸਮਾਧੀ ਅਵਸਥਾ ਵਿਚ ਧਿਆਇਆ 
“ਜਹ ਨਾਮੁ ਸਮਾਧਿਓ ਹਰਖੁ ਸੋਗੁ ਸਮ ਕਰਿ ਸਹਾਰੇ। ”” 
- ਸਵ ੩, ੬:੨ (1393) 


(1) ਬਰਾਬਰ, ਤੁਲ 
“ਪਾਪ ਪੁੰਨ ਦੁਇ ਏਕ ਸਮਾਨ। ”” 

- ਗਉਂ ਕਬ, ੯, ੩:੧ (325) 
ਹੋਰ ਰੂਪ: 
ਸਮਾਨੰ - 
“ਜਗ ਜੀਵਨੁ ਐਸਾ ਸੁਪਨੇ ਜੈਸਾ ਜੀਵਨੁ ਸੁਪਨ ਸਮਾਨੰ। ? 

- ਆਸਾ ਕਬ, ੨੭, ੧:੧ (482) 

ਸੰਮਾਨ - 
“ਬੈਰੀ ਮੀਤ ਹੋਏ ਸੰਮਾਨ। ” 

- ਭੈਰ ੫, ੪੦, ੩੧ (1147) 
ਸਮਾਨਾ - 





ਹੀ 


“ਮੀਤ ਕੇ ਕਰਤਬ ਕੁਸਲ ਸਮਾਨਾ। ” 
- ਗਉਂ ੫, ੧੦੯, ੧:੨ (187) 
ਸਮਾਨਾਂ - 
“ਉਚ ਉਨ ਸਭ ਏਕ ਸਮਾਨਾਂ ਮਨਿ ਲਾਗਾ ਸਹਜਿ ਧਿਆਨਾ ਹੇ। ” 
ਲੀ - ਮਾਰੂ ੫, ਸੋਲਾ ੪, ੬:੩ (1075) 


ਸਮਾਨਿ - 
“ਬ੍ਰਹਮ ਗਿਆਨੀ ਕੈ ਮਿਤ੍ਰ ਸਤ ਸਮਾਨਿ। ” 


- ਗਉਂ ੫. ਸੁਖ ੮, ੨:੫ (272) 
“ਤ੍ਰਿਣ ਸਮਾਨਿ ਕਛੁ ਸੰਗਿ ਨ ਜਾਂਵੈ। (ਤਿਲ ਜਿੰਨਾਂ ਥੋਹੜਾ ਜਿਹਾ ਵੀ) 
- ਗਉ ੫. ਸੁਖ ੧੨, ੨੨ (278) 
ਸਮਾਨੀ - 
“ਹਉ ਸੂਰਾ ਪਰਧਾਨੁ ਹਉ ਕੋ ਨਾਹੀ ਮੁਝਹਿ ਸਮਾਨੀ। ” 
- ਗਉ ੫, ਅਸ ੧੫, ੨੧ (242) 
ਸਮਾਨੇ - 
“ਚਾਰਿ ਪਹਰ ਚਹੁ ਜੁਗਹ ਸਮਾਨੇ। ” 
- ਆਸਾਂ ੫. ੧੫, ੨੧੧ (375) 


- ਗਉਂ ੫, ੮੨, ੨:੨ (180) 


- ਸੋਰ ੫, ੧੮, ੨੦੧ (613) 
(2) ਸਮਾਇਆ, ਮਿਲਿਆ, ਰਲਿਆ 
“ਸਹਜਿ ਸੁਭਾਇ ਨਾਨਕ ਮਿਲੇ ਜੋਤੀ ਜੋਤਿ ਸਮਾਨ। ” 
- ਬਿਲਾ ੫, ੬੬, ੨:੨ (817) 
“ਸਫਲ ਜਨਮੁ ਤਿਸੁ ਪ੍ਰਾਨੀ ਕੇਰਾ ਹਰਿ ਕੈ ਨਾਮਿ ਸਮਾਨ। ? (ਸਮਾਉਂਦਾ ਹੈ) 
- ਪ੍ਰਭਾ ੩, ੫, ੧੪੩ (1334) 
ਹੋਰ ਰੂਪ: 
ਸਮਾਨਾ - 
“ਜੋਤਿ ਭਈ ਜੋਤੀ ਮਾਹਿ ਸਮਾਨਾ। ”” 
- ਗਉ ੧, ਅਸ ੧, ੭੨ (221) 
ਸਮਾਨਾਂ - 
“ਕਹੁ ਕਬੀਰ ਐਸਾ ਗੁਣ ਭੂਮੁ ਭਾਗਾ ਤਉ ਮਨੁ ਸੁੰਨਿ ਸਮਾਨਾਂ। ” 
-ਆਸਾ ਕਬ, ੧, ੪੨ (475) 
ਸਮਾਨਾਨਾ - 
“ਕਾਟਿ ਸਕਤਿ ਸਿਵ ਸਾਜੁ ਪੁਗਾਸਿਓ ਏਕੇ ਏਕ ਸਮਾਨਾਨਾ। ”? 
- ਗਉ ਕਬ, ੭੪, ੪:੧ (340) 
ਸਮਾਨਿਆਂ - 
“ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ। ” 





554 


- ਆਸਾ ਧਨਾ ੧, ੪5੨ (487) 
- ਮਾਰੂ ਜੈਦੇ ੧, ੧%:੨ (1106) 
- ਗਉ ੫. ਸੁਖ ੧, ੭:੪ (263) 
- ਸਿਰੀ ੩, ੬੦, ੩:੨ (39) 
“ਜਨ ਨਾਨਕ ਹਰਿ ਹਰਿ ਹਰਿ ਜਪਿ ਪੁਗਟੇ ਮਤਿ ਗੁਰਮਤਿ ਨਾਮਿ ਸਮਾਨੇ। ” 
- ਗਉਂ ੪, ੫੬, ੪:੨ (170) 
- ਬਸੰ ਕਬ, ੬, ੩:੪ (1195) 


“ਸੀਤ ਮੰਦ ਸੁਗੰਧ ਚਲਿਓ ਸਰਬ ਥਾਨ ਸਮਾਨ। ” 
- ਮਾਰੂ ੫, ਅਸ ੩, ੬:੧ (1018) 


ਹੋਰ ਰੂਪ: 


ਸਮਾਨਿ - 
“ਬ੍ਹਮ ਗਿਆਨੀ ਕੈ ਦ੍ਰਿਸਟਿ ਸਮਾਨਿ। ”? 
- ਗਉ ੫. ਸੁਖ ੮, ੧:੫ (272) 
“ਇਤ ਉਤ ਦਹ ਦਿਸਿ ਰਵਿਓ ਮੇਰ ਤਿਨਹਿ ਸਮਾਨਿ। ? 
- ਕਲਿ ੫, ੪, ੧:੧ (1322) 
ਸਮਾਨਿਆ - 
“ਜਲਿ ਥਲਿ ਮਹੀਅਲਿ ਪੂਰਿ ਪੂਰਨ ਕੀਟ ਹਸਤਿ ਸਮਾਨਿਆ। ” 
- ਆਸਾ ੫. ਛੰਤ ੯, ੩:੩ (453) 
ਸਮਾਨੇ - 
“ਮਾਨੁ ਅਭਿਮਾਨੁ ਦੋਊ ਸਮਾਨੇ ਮਸਤਕੁ ਡਾਰਿ ਗੁਰ ਪਾਗਿਓ। ” 
- ਗਉਂ ੫, ੧੬੦, ੧:੧ (215) 
“ਕੀਟ ਹਸਤਿ ਮਹਿ ਪੂਰ ਸਮਾਨੇ। ” 
- ਗਉ ੫. ਬਾਅ ੧੨:੫ (252) 


- ਗਉਂ ੧, ੬, ੩:੨ (223) 


“ਪਰ ਨਿੰਦਾ ਉਸਤਤਿ ਨਹ ਜਾ ਕੈ ਕੰਚਨ ਲੋਹ ਸਮਾਨੋ । ” 
- ਧਨਾ ੯, ੩, ੧੧ (685) 





ਕਿ 


(4) ਜਿਹਾ, ਵਰਗਾ 
“ਹਰਿ ਹਰਿ ਦਰਸ ਸਮਾਨ ਆਤਮਾ ਵੰਤ ਗਿਆਨ ਜਾਣੀਅ ਅਕਲ ਗਤਿ ਗੁਰ 
ਪਰਵਾਨ। ”” 
- ਸਵ ੨, ੪੨ (1391) 
ਹੋਰ ਰੂਪ: 
ਸਮਾਨਉਂ - 
“ਨਾਨਕ ਹਰਿ ਗੁਨ ਗਾਇ ਲੈ ਸਭ ਸੁਫਨ ਸਮਾਨਉ। ” 
- ਤਿਲੰ ੯, ੨, ੨੨ (727) 
ਸਮਾਨਿ - 
“ਹਰਿ ਜਨ ਪ੍ਰਭਿ ਰਲਿ ਏਕੋ ਹੋਏ ਹਰਿ ਜਨ ਪਰ੍ਭੁ ਏਕ ਸਮਾਨਿ ਜੀਉ। ? 
- ਆਸਾ ੪, ਛੰਤ ੨੩, ੩੫ (447) 
“ਖੀਰ ਸਮਾਨਿ ਸਾਗੁ ਸੈ ਪਾਇਆ ਗੁਨ ਗਾਵਤ ਰੈਨਿ ਬਿਹਾਨੀ। ” 
- ਮਾਰੂ ਕਬ, ੯, ੨:੧ (1105) 


“ਕਿਆ ਡਰੀਐ ਡਰੁ ਡਰਹਿ ਸਮਾਨਾ। ” (ਡਰ ਵਿਚ ਹੀ ਮੁਕ ਗਿਆ ਹੈ) 

- ਗਉ ੧, ੧੧, ੧":੧ (154) 
(2) ਵਿਆਪਕ, ਸਮਾਇਆ ਹੋਇਆ 
“ਸੋ ਕਿਉ ਵਿਸਰੈ ਸਭ ਮਾਹਿ ਸਮਾਨਾ। ” 

- ਗਉਂ ੩, ੨੭, ੧:੨ (159) 
ਹੋਰ ਰੂਪ: 
ਸਮਾਨੀ - 
“ਘਟ ਘਟ ਅੰਤਰਿ ਜਿਸ ਕੀ ਜੋਤਿ ਸਮਾਨੀ। ”” 

- ਬਿਲਾ ੩, ਅਸ ੧, ੪:੨ (832) 


ਸਮਾਨੇ - 
“ਸਰਬ ਨਿਰੰਤਰਿ ਤੁਮਹਿ ਸਮਾਨੇ ਜਾ ਕਉ ਤੁਧੁ ਆਪਿ ਬੁਝਾਈ। ” 
- ਸੋਰ ੫, ੮, ੩੧ (610) 


ਸਮਾਨੋ - 
“ਸੁਰਗ ਪਇਆਲ ਮਿਰਤ ਭੂਅ ਮੰਡਲ ਸਰਬ ਸਮਾਨੋ ਏਕੈ ਓਹੀ। ” 

- ਗਉਂ ੫, ੧੨੯, ੧:੧ (207) 
(3) ਤੁਲ, ਬਰਾਬਰ, ਵੇਖੋ “ਸਮਾਨ” (1) 
(4) ਸਮਾਗਦੀ, ਵੇਖੋ “ਸਮਾਨ” (2) 
“ਨਾਨਕ ਗੁਰਮਤਿ ਸਹਜਿ ਸਮਾਨਾ। ”” 

- ਗਉ ੧, ਅਸ ੧, ੮:੪ (221) 
(5) ਸ਼ਾਮਿਆਨਾ, ਚੰਦੋਆ, ਰਾਜਗੀਰੀ ਦਾ ਨਿਸ਼ਾਨ, ਭਾਵ ਪਰਤਾਪ, ਸ਼ਾਹੀ ਪਰਤਾਪ 
“ਊਚ ਸਮਾਨਾ ਠਾਕੁਰ ਤੇਰੋ ਅਵਰ ਨ ਕਾਹੂ ਤਾਨੀ। ” 

- ਟੋਡੀ ੫, ੧, ੧੧ (711) 

(6) ਸ਼ਾਮਲ, ਰਲਿਆ ਹੋਇਆ 
“ਮਨਮੁਖ ਤਤੁ ਨ ਜਾਣਨੀ ਪਸ਼ੂ ਮਾਹਿ ਸਮਾਨਾ। ”” 





556 


- ਮਾਰੂ ੧, ਅਸ ੧, ੩:੩ (1009) 
(7) ਵਾਂਗ 
“ਹਰਿ ਕੀ ਭਗਤਿ ਕਰਹਿ ਤਿਨ ਨਿੰਦਹਿ ਨਿਗੁਰੇ ਪਸ਼ੂ ਸਮਾਨਾ। ” (ਵਾਂਗ) 
- ਭੈਰ ੫, ੧੪, ੨੨ (1139) 


(1) ਸਮਾ ਗਏ, ਮਿਲ ਗਏ, ਵੇਖੋ “ਸਮਾਨ” (2) 
“ਜਗਜੀਵਨ ਸਿਉ ਜੀਉ ਸਮਾਨਾਂ। ” (ਲੀਣ ਹੋ ਗਿਆ) 

- ਬਿਲਾ ਨਾਮ, ੧, ੨੨ (858) 
(2) ਵਰਗਿਆਂ, ਜੇਹਿਆਂ 
“ਸਨਕ ਸਨੰਦ ਮਹੇਸ ਸਮਾਨਾਂ। ? 

- ਧਨਾ ਕਬ, ੧, ੧:੧ (691) 

(3) ਬਰਾਬਰ, ਤੁਲ, ਵੇਖੋ “ਸਮਾਨ” (1) 
(4) ਆਇਆ ਹਾਂ (ਭਾਵ) 
“ਦਾਸੁ ਕਬੀਰੁ ਤੇਰੀ ਪਨਹ ਸਮਾਨਾਂ। ” 

- ਭੈਰ ਕਬ, ੧੫, ੪:੩ (1161) 


ਆਇਆ। ”” 


- ਮਾਰੂ ਜੈਦੇ, ੧, ੨:੧ (1106) 


(1) ਇਕੋ ਜਿਹਾ, ਵੇਖੋ ਸਮਾਨ (3) 
(2) ਸਮਾ ਗਿਆ, ਰਲ/ਮਿਲ ਗਿਆ, ਵੇਖੋ “ਸਮਾਨ? (2) 
(3) ਧਾਰਨੇ, ਗੁਹਿਣ ਕਰਕੇ 
“ਸਾਜਨ ਸਹਜਿ ਮਿਲੇ ਗੁਣ ਗਹਿ ਅੰਕਿ ਸਮਾਨਿਆ। ”” 

- ਤੁਖਾ ੧, ਬਾਰਾ ੧੫:੨ (1109) 
(4) ਪਰੇ ਰਹਿਣਾ, ਫਸੇ ਰਹਿਣਾ 
“ਹਰਿ ਰਸ ਰੰਗਿ ਰਸਨ ਨਹੀ ਤ੍ਰਿਪਤੀ ਦੁਰਮਤਿ ਦੂਖ ਸਮਾਨਿਆ। ” 

- ਸਾਰ ੧, ੨, ੩੨ (1197) 


(1) ਸਮਾ ਗਈ, ਵੇਖੋ “ਸਮਾਨ? (2) 
“ਜੋਤਿ ਸਮਾਇ ਸਮਾਨੀ ਜਾ ਕੈ ਅਛਲੀ ਪ੍ਰਭੁ ਪਹਿਚਾਨਿਆ। ” (ਵਸ/ਸਮਾ ਗਈ) 

- ਆਸਾ ਧੰਨਾ, ੧, ੪:੧ (487) 
(2) ਪ੍ਰਵੇਸ਼ ਕਰ ਗਈ 
“ਗੁਰ ਪਰਸਾਦਿ ਐਸੀ ਬੁਧਿ ਸਮਾਨੀ। ? 

- ਗਉ ਕਬ, ੬੧, ੩:੧ (337) 
“ਹਉਮੈ ਛੋਡਿ ਭਈ ਬੈਰਾਗਨਿ ਤਬ ਸਾਚੀ ਸੁਰਤਿ ਸਮਾਨੀ। ”? 

- ਸਾਰ ੧, ੧, ੩੧ (1197) 
ਸਮਾਯਉ ---- ਲੀਨ ਹਨ, ਸਮਾਏ ਹੋਏ ਹਨ 


“ਅਤਿ ਮਾਤਾ ਸੰਤੋਖੁ ਪਿਤਾ ਸਰਿ ਸਹਜ ਸਮਾਯਉ। ”” 
- ਸਵ ੪, ਕਲ ੮:੩ (1397) 





ਕਿ 


€) 


ਸੰਭਾਲਣ/ਚੇਤੇ/ਯਾਦ ਕਰਨ ਨਾਲ, ਹੋਰ ਵੇਖੋ “ਸੰਮੁਲਾ ? 
“ਭਉ ਨਾਹੀ ਸੁਖ ਸਹਜ ਅਨੰਦਾ ਅਨਿਕ ਓਹੀ ਰੇ ਏਕ ਸਮਾਰ। ” 
- ਦੇਵ ੫, ੩੬, ੧":੨ (535) 
ਹੋਰ ਰੂਪ: 
ਸਮਾਰਉ - 
“ਪ੍ਰਭੁ ਅਪੁਨਾ ਸਾਸਿ ਸਾਸਿ ਸਮਾਰਉ। ? (ਮੈ ਚੇਤੇ ਕਰਦਾ ਹਾਂ) 
- ਮਾਝ ੫, ੩੩, ੩:੧ (104) 
“ਆਵਤ ਜਾਤ ਬਾਰ ਖਿਨੁ ਲਾਗੈ ਹਉ ਤਬ ਲਗੁ ਸਮਾਰਉ ਨਾਮੁ। ? (ਯਾਦ ਕਰਾਂ) 
- ਆਸਾ ੪, ੬੨, ੧੨ (368) 
ਸਮਾਰਸਿ - 
“ਅਪੁਨੇ ਪਰ੍ਭ ਕਉ ਕਿਉ ਨ ਸਮਾਰਸਿ ਰੇ ।”” 
- ਮਾਰੂ ੫. 2, ੧":੧ (1000) 
ਸਮਾਰਹੁ - 
“ਹਰਿ ਸਿਮਰਹੁ ਗੁਰ ਬਚਨ ਸਮਾਰਹੁ ਸੰਗਤਿ ਹਰਿ ਜਨ ਭਾਉ ਕਰੇ । ” 
- ਮਾਰੂ ੧, ਅਸ ੮, ੧੨:੧ (1014) 
ਸਮਾਰਿ - 
“ਹਰਿ ਧਿਆਵੈ ਹਰਿ ਉਚਰੈ ਵਣਜਾਰਿਆ ਮਿਤ੍ਰਾ ਹਰਿ ਹਰਿ ਨਾਮੁ ਸਮਾਰਿ। ”? 
- ਸਿਰੀ ੪, ਪਹ ੩, ੧:੨ (76) 


ਸਮਾਰਿਆਂ - 
“ਸਤਿਗੁਰੂ ਨੋ ਮਿਲੇ ਸੇਈ ਜਨ ਉਬਰੇ ਜਿਨ ਹਿਰਦੈ ਨਾਮੁ ਸਮਾਰਿਆ। ” 


- ਗਉਂ ੪, ਵਾਰ ੨੦ਸ, ੪, ੨:੯ (312) 
ਸਮਾਰੇ - 
“ਅਪੁਨੇ ਜਨ ਕਉ ਸਾਸਿ ਸਾਸਿ ਸਮਾਰੇ। ” (ਧਿਆਨ ਵਿਚ ਰੱਖੇ, ਚੇਤੇ ਰੱਖੇ) 
- ਗਉ ੫. ਸੁਖ ੧੦, ੮:੯ (276) 
“ਜਿਸੁ ਕਾ ਇਹੁ ਖੇਲੁ ਸੋਈ ਕਰਿ ਵੇਖੈ ਜਨ ਨਾਨਕ ਨਾਮੁ ਸਮਾਰੇ। ? 
- ਗਉਂ ੪, ਵਾਰ ੨੭ਸ, ੪, ੧:੮ (312) 
“ਸਾਸਿ ਸਾਸਿ ਜਨੁ ਨਾਮੁ ਸਮਾਰੈ। ? 
- ਗਉਂ ੫, ੧੧੮, ੩:੨ (189) 


- ਸਿਰੀ ੧, ੨੮, ੧੮:੨ (72) 


- ਸੋਰ ੫, ੭੩, ੨੨ (627) 
(2) ਯਾਦ ਕੀਤਾ, ਵੇਖੋ “ਸਮਾਰ? 
(3) ਸੰਭਾਲਦਾ ਹੈ 





558 


“ਹਰਿ ਪੁਭੁ ਠਾਕੁਰੁ ਰਵਿਆ ਸਭ ਠਾਈ ਸਭੁ ਚੇਰੀ ਜਗਤੁ ਸਮਾਰੇ। ” 
- ਨਟ ੪, ਅਸ ੪, ੩੯੧ (982) 
“ਬਿਸਰਤ ਨਾਮ ਐਸੇ ਦੋਖ ਲਾਗਹਿ ਜਮੁ ਮਾਰਿ ਸਮਾਰੇ ਨਰਕਿ ਖਰੇ । ”” 


- ਮਾਰੂ ੧, ਅਸ ੮, ੮:੨ (1014) 


- ਮਾਝ ੫, ੩੬, ੨੨ (105) 


“ਨਾਨਕ ਸਤਿਗੁਰੁ ਸਿਖ ਕਉ ਜੀਅ ਨਾਲਿ ਸਮਾਰੈ । ” 
- ਗਉ ੫. ਸੁਖ ੧੮, ੧:੧੦ (286) 
ਸਮਾਲਸੀ --- ਯਾਦ ਕਰੇਗਾ 
“ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ। ”” 
- ਤਿਲੰ ੧, ੫, ੨:੪ (723) 
ਹੋਰ ਰੂਪ: 
ਸਮਾਲਹਿ - 
“ਹਰਿ ਨਾਮੁ ਸਮਾਲਹਿ ਸੇ ਵਡਭਾਗੀ। ” 
- ਮਾਝ ੩, ਅਸ ੧੮, ੫:੨ (120) 


“ਨਾਮੁ ਸਮਾਲਹਿ ਸੁਖਿ ਵਸਹਿ ਭਾਈ ਸਦਾ ਸੁਖੁ ਸਾਂਤਿ ਸਰੀਰ। ” (ਜਪੇ, ਯਾਦ 
ਰੱਖੇ) 

- ਸੋਰ ੩, ਅਸ ੩, ੮:੧ (639) 
ਸਮਾਲਹੁ - 
“ਮੂਲੁ ਸਮਾਲਹੁ ਅਚੇਤ ਗਵਾਰਾ। ”” 


ਸਮਾਲਹੇ - 
“ਸਾਥਿ ਤੇਰੈ ਸੋ ਸਹੁ ਸਦਾ ਹੈ ਇਕੁ ਖਿਨੁ ਹਰਿ ਨਾਮੁ ਸਮਾਲਹੇ । ” 
- ਅਸ ੩, ਛੰਤ ੭, ੩:੩ (440) 


- ਆਸਾ ੫. ੧੪, ੧":੧ (374) 


ਸਮਾਲਾ - 
<< ਕਾਮਣਿ ਸਦਾ ਸੁਹੇਲੀ ਗੁਰਮੁਖਿ ਨਾਮੁ ਸਮਾਲਾ। ” (ਯਾਦ ਕਰਦੀ, 
ਜਪਦੀ) 


ਸਮਾਲਿ - 
“ਨਾਨਕ ਗੁਰਮਤਿ ਉਬਰੇ ਸਚਾ ਨਾਮੁ ਸਮਾਲਿ। ”” 


- ਸੂਹੀ ੩, ਅਸ ੨, ੨੭੩ (754) 


- ਸਿਰੀ ੩, ੪੩, ੪:੩ (30) 
“ਮੁਕਤੇ ਸੇਈ ਭਾਲੀਅਹਿ ਜਿ ਸਚਾ ਨਾਮੁ ਸਮਾਲਿ। ” 
- ਸਿਰੀ ੫, ੭੩, ੨੩ (43) 


“ਤੂਹੈ ਰਾਖਹਿ ਸਾਰਿ ਸਮਾਲਿ। ” (ਖਬਰ ਰੱਖ ਕੇ) 


- ਗਉ ੫, ੧੭੪, ੧:੨ (200) 





ਕਿ 


ਸੰਮਾਲਿ - 
“ਰੋਵੈ ਕੰਤ ਸੰਮਾਲਿ ਸਦਾ ਗੁਣ ਸਾਰਿ ਨਾ ਪਿਰੁ ਮਰੈ ਨ ਜਾਇ। ”? 
-ਵਡ ੩, ਅਲਾ ੨, ੧:੩ (583) 


ਸਮਾਲਿਆਂ - 
“ਸਾਹੁਰੜੈ ਵਿਚਿ ਖਰੀ ਸੋਹੰਦੀ ਜਿਨਿ ਪੇਵਕੜੈ ਨਾਮੁ ਸਮਾਲਿਆ। ”” 
- ਸਿਰੀ ੪, ਛੰਤ ੧, ੩:੩ (78) 


ਸਮਾਲਿਹੁ - 
“ਸਾਚੋ ਸਾਚੁ ਸਮਾਲਿਹੁ ਦੁਖੁ ਜਾਇ। ”? 


- ਧਨਾ ੩, ੫, ੧੦੩ (665) 
ਸਮਾਲੀ - 
“ਜਾ ਦੁਖੁ ਲਾਗੈ ਤਾ ਤੁਝੈ ਸਮਾਲੀ। ” (ਯਾਦ ਕਰਦੀ ਹਾਂ) 
- ਸਿਰੀ ੧, ੩੧, ੧“:੨ (25) 
ਸਮਾਲੀਐ - 
“ਖਿਨੁ ਖਿਨੁ ਨਾਮੁ ਸਮਾਲੀਐ ਗੁਰਮੁਖਿ ਪਾਵੈ ਕੋਇ। ”? 
- ਸਿਰੀ ੩, ੪੨, ੧:੨ (29) 
ਸਮਾਲੇ - 
“ਮਨ ਪਿਆਰਿਆ ਜੀਉ ਮਿਤ੍ਰਾ ਗੋਬਿੰਦ ਨਾਮੁ ਸਮਾਲੇ। ” 
- ਸਿਰੀ ੫, ਛੰਤ ੨, ੧:੧ (79) 
ਸੰਮਾਲੇਹੁ - 
“ਗੁਰੂਦੁਆਰੈ ਹੋਇ ਕੈ ਸਾਹਿਬੁ ਸੰਮਾਲੇਹੁ । ” 
ਹੁ - ਬਿਹਾ ੪, ਵਾਰ ੧ਪਸ, ੩, ੨:੨ (554) 
ਸੰਮਾਲੇਨਿ - 
“ਨਾਨਕ ਤੇ ਮੁਖ ਉਜਲੇ ਜਿ ਨਿਤ ਉਠਿ ਸੰਮਾਲੇਨਿ। ”” 
- ਗਉ ੪, ਵਾਰ ੨੨ਸ, ੪, ੧:੬ (313) 
ਸਮਾਲੇਨਿ - 
“ਸਚੈ ਲਾਏ ਸਚਿ ਲਗੇ ਸਦਾ ਸਚੁ ਸਮਾਲੇਨਿ। ” 
- ਰਾਮ ੩, ਵਾਰ ੧੦ਸ, ੩, ੧:੪ (951) 
ਸਮਾਲੈ - 
“ਹਰਿ ਨਾਮਾ ਹਰਿ ਹਰਿ ਕਦੇ ਨ ਸਮਾਲੈ ਜਿ ਹੋਵੈ ਅੰਤਿ ਸਖਾਈ। ”? 
- ਸਿਰੀ ੪, ਪਹ, ੩, ੩:੩ (76) 
ਸਮਾਲਹਿ --- (1) ਯਾਦ ਕਰੇ, ਜਪੇ', ਵੇਖੋ “ਸਮਾਲਸੀ” 
ਹੋਰ ਰੂਪ: 
ਸਮ੍ਾਲਹਿ - 
“ਸਾਚੁ ਸਮਾਲਹਿ ਸਾਚਿ ਸਮਾਹਿ। ” 
- ਬਸੰ ੩, ੩, ੧":੨ (1172) 
(2) ਸੰਭਾਲੇ, ਸਾਂਭੇ 
“ਅਪਣਾ ਘਰੁ ਨ ਸਮਾਲਹਿ ਅੰਤਿ ਵਿਗੂਤੇ । ” 
- ਮਾਰੂ ੩, ਸੋਲਾ ੫, ੧੫:੨ (1049) 





560 


“ਸਰਬ ਪ੍ਰਤਿਪਾਲਹਿ ਸਗਲ ਸਮਾਲਹਿ ਸਗਲਿਆ ਤੇਰੀ ਛਾਉ। ” 
- ਕੇਦਾ ੫, ੪, ੨੯੧ (1120) 
ਹੋਰ ਰੂਪ: 
ਸੰਮਾਲਤਾ - 
“ਸਾਸਿ ਸਾਸਿ ਸੰਮਾਲਤਾ ਮੇਰਾ ਪ੍ਰਭੁ ਸੋਈ। ” (ਖਬਰਦਾਰੀ, ਸੰਭਾਲ) 
- ਧਨਾ ੫, ੨੭, ੨੨ (677) 
ਸਮਾਲਿ - 
“ਵਣਜੁ ਕਰਹੁ ਵਣਜਾਰਿਹੋ ਵਖਰੁ ਲੇਹੁ ਸਮਾਲਿ। ” 
- ਸਿਰੀ ੧, ੨੩, ੧:੧ (22) 
“ਮਨ ਕਰਹਲਾ ਵੀਚਾਰੀਆ ਵੀਚਾਰਿ ਦੇਖੁ ਸਮਾਲਿ। ” (ਸੰਭਾਲ ਕੇ ਵੇਖ) 
- ਗਉ ੪, ਕਰ ੨, ੧:੧ (234) 
“ਆਪਿ ਛਡਾਏ ਛੁਟੀਐ ਸਤਿਗੁਰ ਚਰਣ ਸਮਾਲਿ। ” (ਪਕੜ) 
- ਗਉਂ ੪, ਕਰ ੨, ੪:੨ (235) 
ਸਮਾਲੀਅਨਿ - 
“ਨਿਤ ਨਿਤ ਜੀਅੜੇ ਸਮਾਲੀਅਨਿ ਦੇਖੈਗਾ ਦੇਵਣਹਾਰੁ । ” 
- ਗਉ ੧, ਸੋਲਾ ੧, ੨੧ (12) 


ਸਮਾਲੀਐ - 
“ਡੀ ਸੋ ਫੋਗੁ ਸਮਾਲੀਐ ਦਿਚੈ ਅਗਿ ਜਾਲਾਇ। ” 

- ਮਾਝ ੧, ਵਾਰ ੧੧ਸ, ੧, ੨:੪ (143) 
“ਨਿਤ ਨਿਤ ਖਰਾ ਸਮਾਲੀਐ ਸਚੁ ਸਉਦਾ ਪਾਈਐ। ” 


- ਆਸਾ ੧ ਅਸ ੨੦, ੫੯੧ (421) 
ਸਮਾਲੇ - 
“ਸੋ ਦਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ। ”” 
- ਜਪੁ ੧, ੨੭੨੧ (6) 
ਸੰਮਾਲੇ - 
“ਨਾਨਕ ਜੰਤ ਉਪਾਇ ਕੈ ਸੰਮਾਲੇ ਸਭਨਾਹ। ” 
- ਆਸਾ ੧, ਵਾਰ ੮ਸ, ੧, ੧:੫ (467) 
ਸਮਾਲੈ - 
“ਉਗਵੈ ਦਿਨਸੁ ਆਲੂ ਜਾਲੁ ਸਮਾਲੈ ਬਿਖੁ ਮਾਇਆ ਕੇ ਬਿਸਥਾਰੇ । ? 
- ਨਟ ੪, ਅਸ ੨. ੫੧ (981) 


“ਕੇਤੀ ਨਾਰਿ ਵਰੁ ਏਕੁ ਸਮਾਲਿ। ” (ਇਹ ਸਮਝ ਕਿ ਇਕ ਪਤੀ ਤੇ ਕਿਤਨੀਆਂ ਹੀ 
ਉਸ ਦੀਆਂ ਪਤਨੀਆਂ ਹਨ) 

- ਰਾਮ ੧, ਦਓ ੨੧:੬ (932) 
(2) ਯਾਦ ਕਰ, ਵੇਖੋ “ ਕਮਾਲਸੀ ? 
(3) ਸਾਂਭ, ਵੇਖੋ “ਸਮਾਲਹਿ ? 


ਸਮਾਲਿਆ --- (1) ਯਾਦ ਰਖਿਆ, ਵੇਖੋ “ਸਮਾਲਸੀ 
(2) ਧਿਆਨ ਰਖਦਾ ਹੈ 





561 


“ਸਾਸਿ ਗ੍ਰਾਸਿ ਹੋਇ ਸੰਗਿ ਸਮਾਲਿਆ। ” 


- ਮਾਰੂ ੫, ਸੋਲਾ ੧, ੩੨ (1071) 


(1) ਪੂਰਾ ਕਰੇ 
“ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ। ”” 

- ਧਨਾ ੫, ੪੬, ੧:੧ (682) 
(2) ਯਾਦ ਕਰੇ, ਵੇਖੋ “ਸਮਾਲਸੀ” 
(3) ਸਾਂਭੇ, ਸੰਭਾਲੇ, ਵੇਖੋ “ਸਮਾਲਹਿ” 
(1) ਰਖੇ 
“ਪ੍ਰਤਿਪਾਲੈ ਨਿਤ ਸਾਰਿ ਸਮਾਲੈ ਇਕੁ ਗੁਨੁ ਨਹੀ ਮੂਰਖਿ ਜਾਤਾ ਰੇ। ” (ਖਬਰ ਰੱਖਦਾ 
ਹੈ) 

- ਸੋਰ ੫, ੧੩, ੧੨ (612) 
(2) ਯਾਦ ਕਰੇ, ਵੇਖੋ “ਸਮਾਲਸੀ” 


ਸਮਾਵਉ ---- ਵੇਖੋ “ਸਮਾਉ” ਲੀਨ ਹੋਣਾ, ਰਲ ਜਾਣਾ, ਸਮਾ ਜਾਣਾ, ਵੇਖੋ “ਸਮਾਇ? (3) 
“ਹੋਇ ਸਗਲ ਕੀ ਰੇਣੁਕਾ ਹਰਿ ਸੰਗਿ ਸਮਾਵਉ। ” 
- ਗਉਂ ੫. ਵਾਰ ੧੭:੩ (322) 
ਹੋਰ ਰੂਪ: 
ਸਮਾਵਈ - 
“ਚਲੈ ਸਦਾ ਰਜਾਇ ਅੰਕਿ ਸਮਾਵਈ। ”? 
- ਆਸਾ ੧, ਅਸ ੧੭, ੨੨ (420) 
ਸਮਾਵਏ - 
“ਚਾਕਰੁ ਤ ਤੇਰਾ ਸੋਇ ਹੋਵੈ ਜੋਇ ਸਹਜਿ ਸਮਾਵਏ । ” 
- ਵਡ ੧, ਛੰਤ ੨, ੪:੪ (567) 
ਸਮਾਵਸੀ - 
“ਸਚੇ ਮਾਹਿ ਸਮਾਵਸੀ ਜਿਸ ਨੋ ਨਦਰਿ ਕਰੇਇ। ”? 
- ਮਾਰੂ ੩, ਵਾਰ ੯ਸ, ੩, ੨:੭ (1089) 
ਸਮਾਵਹਿ - 
“ਨਾਨਕ ਗੁਰਮੁਖਿ ਸਚਿ ਸਮਾਵਹਿ ਸਚੁ ਨਾਮੁ ਉਰ ਧਾਰਿ।” 
- ਸਿਰੀ ੪, ਵਾਰ ੧੬ਸ, ੩, ੨:੫ (89) 
ਸਮਾਵਹਿਗੇ - 
“ਉਦਕ ਸਮੁੰਦ ਸਲਲ ਕੀ ਸਾਖਿਆ ਨਦੀ ਤਰੰਗ ਸਮਾਵਹਿਗੇ। ” 
- ਮਾਰੂ ਕਬ, ੪8, ੧:੧ (1103) 
(1) ਲੀਨ ਹੋਵੇ, ਵੇਖੋ “ਸਮਾਵਉ 
(2) ਸਹਾਰੀ ਜਾਂਦੀ, ਸੁਖਾਂਦੀ 
“ਇਤੀ ਮੰਝਿ ਨ ਸਮਾਵਈ ਜੇ ਗਲਿ ਪਹਿਰਾ ਹਾਰੁ । ” 
- ਮਾਰੂ ੫, ਵਾਰ ੩ਸ, ੫, ੩:੨ (1095) 
(1) ਵਸ ਜਾਇ, ਸਮਾ ਜਾਏ 
“ਨਾਨਕ ਸਾ ਸੋਹਾਗਣਿ ਕੰਤੀ ਪਿਰ ਕੈ ਅੰਕਿ ਸਮਾਵਏ। ? 





562 


- ਤੁਖਾ ੧, ਬਾਰਾ ੯:੬ (1108) 
(2) ਲੀਨ ਹੋਏ, ਵੇਖੋ “ਸਮਾਵਉ” 


(1) ਖਚਿਤ, ਰੁਝੇ ਹੋਏ; ਮਹਿਦੂਦ (ਸ਼ਬਦਾਰਥ) 
“ਤੇਰੇ ਤੀਨਿ ਗੁਣਾ ਸੰਸਾਰਿ ਸਮਾਵਹਿ ਅਲਖੁ ਨ ਲਖਣਾ ਜਾਈ ਰੇ। ” (ਖਚਿਤ, ਰੁਝੇ 
ਹੋਏ) 
- ਗਉ ੧, ੧੬, ੧":੨ (156) 
(2) ਲੀਨ ਹੋਣ, ਵੇਖੋ “ਸਮਾਵਉ? 
ਹੋਰ ਰੂਪ: 
ਸਮਾਵਹੀ - 
“ਤੂ ਹੁਕਮੀ ਸਾਜਹਿ ਸ੍ਰਿਸਟਿ ਸਾਜਿ ਸਮਾਵਹੀ। ” 
੍‌੍ - ਮਾਰੂ ੫, ਵਾਰ ੩:੨ (1095) 
ਸਮਾਵਹੁ - 
“ਤਿਸਹਿ ਧਿਆਵਹੁ ਸਚਿ ਸਮਾਵਹੁ ਓਸੁ ਵਿਟਹੁ ਕੁਰਬਾਣੁ ਕੀਆ। ” 
- ਆਸਾਂ ੧, ਪਟੀ ੩੩੨ (434) 
ਸਮਾਵਣਿਆ - 
“ਆਵਣੁ ਜਾਣਾ ਠਾਕਿ ਰਹਾਏ ਸਚੈ ਨਾਮਿ ਸਮਾਵਣਿਆ। ”” 
- ਮਾਝ ੧, ਅਸ ੧, ੭:੩ (109) 
ਸਮਾਵਤ - 
“ਪ੍ਰਿਅ ਪ੍ਰਭ ਪ੍ਰੀਤਿ ਪ੍ਰੇਮ ਰਸ ਭਗਤੀ ਹਰਿ ਜਨ ਤਾ ਕੈ ਦਰਸਿ ਸਮਾਵਤ। ” 
- ਸਮ ੫, ੭":੪ (1388) 


ਸਮਾਵਨ - 
“ਸਰਣੀ ਪਾਵਨ ਨਾਮ ਧਿਆਵਨ ਸਹਜਿ ਸਮਾਵਨ ਸੰਗਿ। ? (ਲੀਨ ਹੋ ਜਾਈਦਾ ਹੈ) 

- ਧਨਾ ੫, ੩੫, ੧":੨ (680) 
ਸਮਾਵਨਾ - 
“ਮੋਹਿ ਨਿਰਗੁਨ ਕਉ ਕੋਇ ਨ ਰਾਖੈ ਸੰਤਾ ਸੰਗਿ ਸਮਾਵਨਾ। ”? 

- ਮਾਰੂ ੫ ਅਸ ੫. ੭:੧ (1018) 

ਸਮਾਵਾ - 
“ਨਾਨਕ ਸਾਚੇ ਸਾਚਿ ਸਮਾਵਾ। ”” 

- ਗਉਂ ੪, ੨੨, ੪:੪ (158) 
ਸਮਾਵਾਂ - 
“ਪ੍ਰ ਣਵਤਿ ਨਾਨਕੁ ਏਕੁ ਲੰਘਾਏ ਜੇਕਰਿ ਸਚਿ ਸਮਾਵਾਂ। ? 

- ਬਸੰ ੧, ੧੦, ੩੧ (1171) 


ਸਮਾਵੈ - 
“ਪਤਿ ਸੇਤੀ ਜਾਂਵੈ ਸਹਜਿ ਸਮਾਵੈ ਸਗਲੇ ਦੂਖ ਮਿਟਾਵੈ। ” 
- ਸਿਰੀ ੪, ਪਹ ੨, ੫:੫ (76) 


ਸਮਾਵਣਹ --- ਸਮਾਨ, ਇਕੋ ਜਿਹਾ (ਸ਼ਬਦਾਰਥ) 
“ਅਲਖ ਸੁਖ ਅਵਿਤ ਚੰਚਲ ਊਚ ਨੀਚ ਸਮਾਵਣਹ। ” (ਇਕੋ ਜਿਹਾ ਦੁਖ ਦੇਣ 
ਵਾਲੇ) 





563 


- ਸਸ ੫, ੪੬:੩ (1358) 


ਸਮਾਵਣਾ --- ਸਮਾ ਜਾਣਾ, ਰਲ ਜਾਣਾ 
“ਖਟੁ ਦਰਸਨ ਕੈ ਭੇਖਿ ਕਿਸੈ ਸਚਿ ਸਮਾਵਣਾ। ”? 
- ਮਾਝ ੧, ਵਾਰ ੨੧:੪ (148) 
“ਤਾ ਕੀ ਕੀਮਤਿ ਕਹਣੁ ਨ ਜਾਈ ਜਤ ਕਤ ਓਹੀ ਸਮਾਵਣਾ। (ਸਮਾਇਆ 
ਹੋਇਆ) 
- ਮਾਰੂ ੫, ਸੋਲਾ ੧੪, ੧੧:੩ (1086) 
ਹੋਰ ਰੂਪ: 
ਸਮਾਵਣਿਆ - 
“ਗੁਰ ਕੈ ਸਬਦਿ ਤਿਖਾ ਨਿਵਾਰੀ ਸਹਜੇ ਸੁਖਿ ਸਮਾਵਣਿਆ। ” 
ਨ - ਮਾਝ ੩, ਅਸ ੮, ੩:੩ (113) 
ਸਮਾਵਨ - 
“ਕਰਨ ਕਰਾਵਨ ਉਪਾਇ ਸਮਾਵਨ ਸਗਲ ਛਤ੍ਪਤਿ ਬੀਠਾ। ” (ਸਮਾ ਲੈਣ ਵਾਲਾ) 
- ਸਾਰ ੫, ਅਸ ੧, ੧%:੨ (1235) 
ਸਮਾਵਾ - 
“ਜਉ ਤ੍ਰਿਿਵਣ ਤਨ ਮਾਹਿ ਸਮਾਵਾ। ” (ਸਮਾ ਜਾਏ, ਰਲ ਕੇ ਮੁਕ ਜਾਵੇ) 
- ਗਉ ਕਬ, ਬਾਅ ੨੨੪੩ (341) 
“ਗੰਗ ਜਮੁਨ ਤਹ ਬੇਣੀ ਸੰਗਮ ਸਾਤ ਸਮੁੰਦ ਸਮਾਵਾ। ” (ਸਮਾਏ ਮੰਨਦਾ ਹਾਂ) 
- ਤੁਖਾ ੧, ਬਾਰਾ ੧੫:੪ (1109) 
ਸਮਾਂਵੈ - 
“ਕਹ ਉਪਜੈ ਕਹ ਜਾਇ ਸਮਾਂਵੈ। ” (ਸਮਾ ਜਾਂਦਾ ਹੈ/ਨਾਸ਼ ਹੋ ਜਾਂਦਾ ਹੈ) 
- ਗਉ ੧, ੬, ੧:੨ (152) 
“ਹੁਕਮੈ ਉਪਜੈ ਹੁਕਮਿ ਸਮਾਵੈ। ? (ਨਾਸ਼ ਹੋ ਜਾਵੇ) 
- ਗਉ ੫. ਸੁਖ ੧੧, ੧੬ (277) 
ਸਮਾਂਵੈਗੋ - 
“ਜਿਉ ਜਿਉ ਜਪੈ ਤਿਵੈ ਸੁਖੁ ਪਾਂਵੈ ਸਤਿਗੁਰੁ ਸੇਵਿ ਸਮਾਵੈਗੋ। ? 
- ਕਾਨ ੪, ਅਸ ੧, ੧%":੨ (1308) 
ਸਮਾਵਣੀ _--- ਪ੍ਰਵੇਸ਼ ਕਰਨਾ 


“ਮੈਲੀ ਅਵਗਣਿ ਚਿਤਿ ਬਿਨੁ ਗੁਰ ਗੁਣ ਨ ਸਮਾਵਨੀ ਬਲਿਰਾਮ ਜੀਉ। ” 
- ਸੂਹੀ ੧, ਛੰਤ ੧, ੧੨੨ (763) 


ਹੋਰ ਰੂਪ: 


ਸਮਾਂਵੈ - 
“ਗੁਰ ਕੈ ਸਬਦਿ ਸਹਜੇ ਸੁਖਿ ਸਮਾਵੈ । ”? 
- ਮਾਝ ੩, ਅਸ ੯, ੬:੨ (114) 
“ਨਾਨਕ ਮੁਕਤਿ ਤਾਹਿ ਤੁਮ ਮਾਨਹੁ ਜਿਹ ਘਟਿ ਰਾਮੁ ਸਮਾਵੈ। ” (ਵਸ ਜਾਵੇ) 
- ਗਉਂ ੯, ੬, ੨:੨ (220) 


(1) ਖਤਮ/ਨਾਸ ਕਰ ਦਿੰਦਾ ਹੈ 





564 


“ਢਾਹਿ ਉਸਾਰੇ ਹੁਕਮਿ ਸਮਾਵੈ । ”” 
- ਆਸਾ ੧, ਅਸ ੬, ੫:੧ (414) 
“ਤੀਨਿ ਸਮਾਵੈ ਚਉਥੈ ਵਾਸਾ। ” 
(ਤਿਨਾਂ ਗੁਣਾਂ ਨੂੰ ਮੇਟ ਕੇ) 
- ਬਿਲਾ ੧, ਥਿਤੀ ੫:੫ (839) 
(2) ਲੀਨ ਹੋਵੇ, ਵੇਖੋ “ਸਮਾਵਹਿ? 
“ਅਹਿਨਿਸਿ ਸੁੰਨਿ ਸਮਾਧਿ ਸਮਾਂਵੈ। ”” 
- ਬਿਲਾ ੧, ੫, ੧":੨ (877) 
(3) ਸਮਾ/ਰਲ ਜਾਵੇ, ਵੇਖੋ “ਸਮਾਵਣਾ 
(4) ਪ੍ਰਵੇਸ਼ ਕਰਨਾ ਵੇਖੋ “ਸਮਾਵਣੀ ” 
“ਸਸੀਅਰ ਕੈ ਘਰਿ ਸੂਰੁ ਸਮਾਵੈ। ” (ਆ ਵਸੇ) 
- ਬਿਲਾ ੧, ਥਿਤੀ ੧੮:੩ (840) 
(5) ਰਹਿੰਦਾ ਹੈ (ਭਾਵ) 
“ਸਰਬ ਸੂਖ ਭੋਗ ਰਸ ਦੇਵੈ ਮਨ ਹੀ ਨਾਲਿ ਸਮਾਵੈ । ” 
- ਧਨਾ ੫, ੩੯, ੧:੨ (680) 
“ਇਕਤੁ ਠਉਰ ਓਹ ਕਹੀ ਨ ਸਮਾਵੈ । (ਇਕ ਥਾਂ ਤੇ ਉਹ ਕਦੀ ਨਹੀ ਟਿਕਦੀ) 
- ਰਾਮ ੫, ੨੯, ੩੪੧ (892) 
(6) ਮੁਕ ਜਾਂਦਾ ਹੈ 
“ਅਪਿਓ ਪੀਵੈ ਜੋ ਨਾਨਕਾ ਭੂਮੁ ਭੁਮਿ ਸਮਾਵੈ। ? 
- ਤਿਲੰ ੧, ਅਸ ੧, ੧੦:੧ (725) 


(7) ਅੰਕ ਸਮਾਵੈ - ਕਬੂਲ ਕਰ ਲੈਂਦਾ ਹੈ 
“ਗੁਰ ਕਾ ਕਹਿਆ ਅੰਕਿ ਸਮਾਵੈ । ? 


- ਰਾਮ ੧, ਓਅੰ ੨੭੩ (933) 


ਬਰਾਬਰ ਤੁੱਲ, ਵੇਖੋ “ਸਮਿ? 
“ਅਉਰ ਧਰਮ ਤਾ ਕੈ ਸਮਿ ਨਾਹਨਿ ਇਹ ਬਿਧਿ ਬੇਦੁ ਬਤਾਵੈ । ” 
- ਸੋਰ ੯, ੫, ੨੨ (632) 
ਸਮਾਂ, ਵੇਲਾ 
“ਨਾਨਕ ਸਮਿਓ ਰਮਿ ਗਇਓ ਅਬ ਕਿਉ ਰੋਵਤ ਅੰਧ। ”” 
- ਸਲੋ ੯, ੩੬:੨ (1428) 


“ਫਰੀਦਾ ਚਾਰਿ ਗਵਾਇਆ ਹੰਢਿ ਕੈ ਚਾਰਿ ਗਵਾਇਆ ਸੰਮਿ। ”” 
- ਸਲੋ ਫਰ, ੩੮:੧ (1379) 
ਸੰਮਿਆ ---- ਆਧਾਰ, ਟੇਕ ਟਿਕਟਿਕੀ ਜਿਸ ਉਤੇ ਜੋਗੀ ਬਾਹਾਂ ਰੱਖਕੇ ਧਿਆਨ ਲਾਉਂਦੇ ਹਨ 
“ਸਗਲੀ ਜੋਤਿ ਹਮਾਰੀ ਸੰਮਿਆ ਨਾਨਾ ਵਰਨ ਅਨੇਕੰ। ” 
- ਆਸਾ ੧, ੩੭. ੪੧ (360) 
ਸਮਿਗ੍ੀ ---- ਚੀਜਾਂ, ਭਾਵ ਸਾਰੀ ਸ੍ਰਿਸ਼ਟੀ, ਵੇਖੋ “ਸਮਗਰੀ” (2) 
“ਸਗਲ ਸਮਿਗ੍ਰੀ ਏਕਸੁ ਘਟ ਮਾਹਿ। ” 





565 


- ਗਉ ੫. ਸੁਖ ੨੩, ੧:੩ (293) 


ਸਮੀਆ ---- ਸਮਾਨ ਰੂਪ ਵਿਚ ਵਿਆਪਕ 
“ਜਾ ਕਾਂ ਮੀਤੁ ਸਾਜਨੁ ਹੈ ਸਮੀਆ। ”?” 
- ਗਉਂ ੫, ੧੦੨, ੧:੧ (186) 
(ਮਹਾਨ ਕੋਸ਼ ਇਸ ਦੇ ਅਰਥ “ਨੇੜੇ” ਕਰਦੇ ਹਨ) 


“ਨਾਨਕ ਸੁਖਿ ਸਹਜਿ ਸਮੀਜੈ। ”” 
- ਰਾਮ ੫. ੪੧, ੪:੪ (896) 


2੩ 


“ਸਤਿਗੁਰ ਮਿਲਿਐ ਜੀਵਤੁ ਮਰੈ ਬੁਝਿ ਸਚਿ ਸਮੀਤਾ। ”? 
- ਗੂਜ ੩, ਵਾਰ ੪:੩ (510) 


(ਸੰ.) ਕੋਲ, ਨੇੜੇ ਨਿਕਟ 
“ਜੈਸੇ ਪੁਰੈਨ ਪਾਤ ਰਹੈ ਜਲ ਸਮੀਪ ਭਨਿ ਰਵਿਦਾਸ ਜਨਮੇ ਜਗਿ ਓਇ। ” 
- ਬਿਲਾ ਰਵਿ, ੨, ੩:੨ (858) 
ਹੋਰ ਰੂਪ: 
ਸਮੀਪਤ = (ਸੰ.) 
“ਮਿਰਤ ਲੋਕ ਪਇਆਲ ਸਮੀਪਤ ਅਸਥਿਰ ਥਾਨੁ ਜਿਸੁ ਹੈ ਅਭਗਾ। ” 
- ਮਾਰੂ ੫, ਸੋਲਾ ੧੧, ੧੨੪੩ (1083) 
ਸਮੀਪਿ - 
““ਅਜਾ ਭੋਗੰਤ ਕੰਦ ਮੂਲੰ ਬਸੰਤੇ ਸਮੀਪਿ ਕੇਹਰਹ। ” 
= ਸਸ ੫. ੪੧੯੧ (1357) 


“ਕਬੀਰ ਪਾਲਿ ਸਮੁਹਾ ਸਰਵਰੁ ਭਰਾ ਪੀ ਨ ਸਕੈ ਕੋਈ ਨੀਰੁ। ” 
- ਸਲੋ ਕਬ, ੧੭੦੦੧ (1373) 


“ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ । ? 

- ਜਪੁ ੧, ੨੩੧੩ (5) 
“ਸਾਤ ਸਮੁੰਦ ਭਰੇ ਨਿਰਮਲ ਨੀਰਿ। ” (ਪੰਜ ਇੰਦਰੀਆਂ ਮਨ ਤੇ ਬੁੱਧੀ, ਭਰੇ ਹੋਣ ਭਾਵ 
ਪੁਰੀ ਨਿਸ਼ਾ ਹੋ ਜਾਵੇ) 
੍‌੍ - ਬਿਲਾ ੧, ਥਿਤੀ ੯:੨ (839) 
ਹੋਰ ਰੂਪ: 


ਸਮੁਦ - 
“ਕਈ ਕੋਟਿ ਕੀਏ ਰਤਨ ਸਮੁਦ । ” 


- ਗਉ ੫. ਸੁਖ ੧੦, ੪:੩ (276) 
ਸਮੁੰਦਹਿ - 
“ਕਬੀਰ ਸਾਤ ਸਮੁੰਦਹਿ ਮਸੁ ਕਰਉ ਕਲਮ ਕਰਉ ਬਨਰਾਇ। ” 





566 


- ਸਲੋ ਕਬ, ੮੧੧ (1368) 
ਸਮੁੰਦਿ - 
“ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ। ” 
- ਜਪੁ ੧, ੨੩੧੨ (5) 
ਸਮੁੰਦੁ - 
“ਗੁਰੁ ਸਮੁੰਦੁ ਨਦੀ ਸਭਿ ਸਿਖੀ ਨਾਂਤੈ ਜਿਤੁ ਵਡਿਆਈ। ”” 
੍‌ - ਮਾਝ ੧, ਵਾਰ ੨੬ਸ, ੧, ੧੦੨੪ (150) 
“ਜੇਤਾ ਸਮੁੰਦ ਸਾਗਰੁ ਨੀਰਿ ਭਰਿਆ ਤੇਤੇ ਅਉਗੁਣ ਹਮਾਰੇ। ” (ਸਮੁੰਦ ਸਾਗਰ - 
ਹਦ ਤੀਕ ਸਮੁੰਦਰ) 
- ਗਉ ੧, ੧੭, ੫:੧ (156) 
ਸਮੁਦੁ - 
“ਮਹਾ ਸਾਗਰੁ ਸਮੁਦੁ ਲੰਘਨਾ ਪਾਰਿ ਨ ਪਰਨਾ ਜਾਇ। ? 
- ਮਾਰੂ ੫, ੧੧, ੨੨ (1001) 


- ਬਸੰ ਨਾਮ, ੨, ੧":੧ (1196) 


“ਸੁਰਿ ਨਰ ਸਪਤ ਸਮੁਦੁ ਕਿਅ ਧਾਰਿਓ ਤ੍ਰਿਭਿਵਣ ਜਾਸੁ । 
- ਸਵ ੪, ਨਲ, ੫:੩ (1399) 
ਸਮੁੰਦ - 
“ਖਾਰ ਸਮੁਦੁ ਢੰਢੋਲੀਐ ਇਕੁ ਮਣੀਆ ਪਾਵੈ । ” 
- ਮਾਰੂ ੧, ਅਸ ੬, ੬:੧ (1012) 
“ਕਹੁ ਕਬੀਰ ਕੰਚਨੁ ਭਇਆ ਭੂਮੁ ਗਇਆ ਸਮੁਦੈੈ ਪਾਰਿ। ” 
- ਮਾਰੂ ਕਬ, ੩, ੪:੨ (1103) 
(1) ਸਮੁੰਦਰ, ਸਾਗਰ, ਵੇਖੋ “ਸਮੁੰਦ” 
(2) ਖਾੜੀ 
“ਆਪਿ ਸਮੁੰਦੁ ਆਪਿ ਹੈ ਸਾਗਰੁ ਆਪੇ ਹੀ ਵਿਚਿ ਰਤਨ ਧਰੇ। ”” 
- ਬਿਹਾ ੪, ਵਾਰ ੯:੨ (552) 
(3) ਪ੍ਰਭੂ (ਭਾਵ) 
“ਇਹ ਟੋਘਨੈ (ਟੋਭੇ, ਦੇਵੀ ਦੇਵਤੇ) ਨ ਛੂਟਸਹਿ ਫਿਰਿ ਕਰਿ ਸਮੁੰਦੁ ਸਮ੍ਾਲਿ। ” 
- ਸਲੋ ਕਬ, ੪੯੨ (1367) 
ਸਮੁਧਰਿਆ -- (ਸੰ.) ਮੁਕਤ, ਚੰਗੀ ਤਰਾਂ ਤਰਿਆ 
“ਸੋਈ ਨਾਮੁ ਸਿਵਰਿ ਨਵ ਨਾਥ ਨਿਰੰਜਨੁ ਸਿਵ ਸਨਕਾਦਿ ਸਮੁਧਰਿਆ। ”? 
- ਸਵ ੩, ੩:੧ (1393) 
ਹੋਰ ਰੂਪ: 


ਸਮੁਧਰੇ - 
“ਕੁਲ ਸੰਬੂਹ ਸਮੁਧਰੇ ਪਾਯਉ ਨਾਮ ਨਿਵਾਸੁ । ” 





567 


- ਸਵ ੩, ੮:੩ (1393) 


-<<- (ਉਚਰਣ (ਕਥਨ) ਕਰਦਾ ਹੈ 
“ਹਰਿ ਪਰਸਿਓ ਕਲੁ ਸਮੁਲਵੈ ਜਨ ਦਰਸਨੁ ਲਹਣੇ ਭਯੋ । ” 
- ਸਵ ੨, ੬:੬ (1392) 

(1) ਸਭ 
“ਸਗਲ ਸਮੂਹ ਲੈ ਉਬਰੇ ਨਾਨਕ ਪੂਰਨ ਬ੍ਰਹਮ ਪਛਾਤਾ। ” (ਸਗਲ ਸਮੂਹ - ਸਾਰੇ ਦੇ 
ਸਾਰੇ) 

- ਦੇਵ ੫, ੨੧, ੨੧੨ (532) 
“ਪ੍ਰਭ ਗੁਨ ਗਾਇ ਬਿੰਥੈ ਬਨੁ ਤਰਿਆ ਕੁਲਹ ਸਮੂਹ ਉਧਾਰਿਓ। ” (ਸਾਰੀਆਂ) 

- ਦੇਵ ੫, ੩੦, ੧:੨ (534) 
ਹੋਰ ਰੂਪ: 


ਸਮੂਹਣਹ - 
“ਸਿਮਰਣੰ ਗੋਬਿੰਦ ਨਾਮੰ ਉਧਰਣੰ ਕੁਲ ਸਮੂਹਣਹ। ”” 


- ਗਾਥਾ ੫. ੨੧੧ (1361) 


ਸਮੂਰਾ - 
“ਮਿਲੁ ਸਾਧਸੰਗੇ ਭਜੁ ਨਿਸੰਗੇ ਕੁਲ ਸਮੂਹਾ ਤਾਰੀਐ। ” 
- ਆਸਾ ੫, ਛੰਤ ੧੩, ੨:੪ (461) 
ਸਮੂਹਾਂ - 
“ਨਾਨਕ ਨਾਮਿ ਰਸਿਕ ਬੈਰਾਗੀ ਕੁਲਹ ਸਮੂਹਾਂ ਤਾਰੋ । ” 
- ਸਾਰ ੫. ੧੧੦, ੨੯੨ (1225) 
(2) ਪੂਰਨ ਤੌਰ ਤੇ, ਸਾਰੀ ਦੀ ਸਾਰੀ 
“ਮਾਈ ਰੀ ਮਾਤੀ ਚਰਣ ਸਮੂਹ। ” 
- ਸਾਰ ੫, ੧੧੮, ੧੧ (1227) 
(3) ਇਕਠ 
“ਸੇਵਕ ਸਿਖ ਸਦਾ ਅਤਿ ਲੁਭਿਤ ਅਲਿ ਸਮੂਹ ਜਿਉ ਕੁਸਮ ਸੁਬਾਸੇ । ” 
- ਸਵ ੪, ਮਥੁ ੬:੩ (1404) 
ਸਮੂਰਤੁ ---- ਸ਼ੁਭ ਘੜੀ, ਸ਼ੁਭ ਸਮਾਂ 
“ਭਲੋ ਸਮੂਰਤੁ ਪੂਰਾ। ” 
ਰੱ. - ਸੋਰ ੫, ੩੬, ੧":੧ (618) 
ਲੀਨ ਕਰ ਲਵੋ, ਸਮਾਉਣ ਲਵੋ, ਵੇਖੋ “ਸਮਾਉ” 
“ਮਨੁ ਤਨੁ ਤੇਰਾ ਤੂ ਧਣੀ ਗਰਬੁ ਨਿਵਾਰਿ ਸਮੇਉ। ” 
- ਸਿਰੀ ੧, ੧੬, ੩:੩ (20) 
“ਦੀਖਿਆ ਆਖਿ ਬੁਝਾਇਆ ਸਿਫਤੀ ਸਚਿ ਸਮੇਉ। ”! (ਸਮਾ ਜਾਵੋ, ਲੀਨ ਹੋ ਜਾਵੇ) 
- ਮਾਝ ੧, ਵਾਰ ੨੭ਸ, ੨, ੧:੧ (150) 
ਹੋਰ ਰੂਪ: 
ਸਮੇਇ - 





568 


“ਮਨੁ ਤਨੁ ਰਾਤਾ ਗੁਰ ਕੀ ਬਾਣੀ ਸੇਵਾ ਸੁਰਤਿ ਸਮੇਇ। ? (ਲਗੀ, ਸਮਾਈ ਰਹਿੰਦੀ 
ਹੈ) 
- ਮਲਾ ੩, ੫, ੪:੨ (1259) 
--- ਇਕੱਠਾ/ਇਕਾਗਰ ਕਰਕੇ 
“ਤਤੁ ਗਿਆਨੁ ਲਾਇ ਧਿਆਨੁ ਦ੍ਰਿਸਟਿ ਸਮੇਟਿਆ। ” 


- ਗੂਜ ੫, ਵਾਰ ੧੦੫ (520) 


ਨਾਲ, ਸਹਿਤ 
“ਲੂਟੀ ਲੰਕਾ ਸੀਸ ਸਮੇਤਿ। ” 


- ਗਉਂ ੧, ਅਸ ੯, ੫:੨ (224) 


“ਮਤੇ ਸਮੇਵ ਚਰਣੰ ਉਧਰਣੰ ਭੈ ਦੁਤਰਹ । ? 
- ਸਸ ੫, ੬੭੧ (1360) 


“ਮੇਘ ਸਮੈ ਮੋਰ ਨਿਰਤਿਕਾਰ। ”” 
- ਬਸੰ ੫, ੨, ੨੧ (1180) 

(2) ਮੌਕੇ, ਅਵਸਰ ਤੇ 
“ਏਕ ਸਮੈ ਮੋ ਕਉ ਗਹਿ ਬਾਂਧੈ ਤਉ ਫੁਨਿ ਮੋ ਪੈ ਜਵਾਬੁ ਨ ਹੋਇ।” 

- ਸਾਰ ਨਾਮ, ੩, ੧:੨ (1252) 
(3) ਲੀਨ ਹੋਏ 
“ਹੁਕਮੋ ਸੇਵੇ ਹੁਕਮੁ ਅਰਾਧੇ ਹੁਕਮੇ ਸਮੈ ਸਮਾਏ। ? (ਆਪ ਲੀਨ ਹੁੰਦਾ ਹੈ ਅਤੇ 
ਦੂਜਿਆਂ ਨੂੰ ਕਰਦਾ ਹੈ) 
੍‌੍ ੍‌੍ - ਸਲੋ ੪, ੧੮:੨ (1423) 
(ਮਹਾਨਕੋਸ਼ ਨੇ ਇਥੇ ਸਮੈ ਦੇ ਅਰਥ “ਸੋੱਦਾ ਹੈ” ਕੀਤੇ ਹਨ “ਦਰਪਣ? ਸਮੈ' ਦੇ 
ਅਰਥ “ਹਰ ਸਮੇਂ” ਕਰਦਾ ਹੈ) 

ਸਮੈਸਰਿ ---- ਸਮਾਨ, ਇਕੋ ਜਿਹੀ, ਵੇਖੋ “ਸਮਸਰਿ” (2) 

“ਰਹੈ ਗਗਨ ਪੁਰਿ ਦ੍ਰਿਸਟਿ ਸਮੈਸਰਿ ਅਨਹਤ ਸਬਦਿ ਰੰਗੀਣਾ। ? 

- ਰਾਮ ੧, ਅਸ ੮, ੨:੧ (907) 


ਵੇਲਾ, ਸਮਾ 
“ਭਲੋ ਸਮੋ ਸਿਮਰਨ ਕੀ ਬਰੀਆ। ”? 
- ਗਉਂ ੫, ੧੨੦, ੧":੧ (190) 


੬੩ 


ਸਮਾ ਰਹੀ ਹੈ 
“ਜਲ ਤੇ ਤ੍ਰਿਭਿਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ। ” 
- ਸਿਰੀ ੧, ੧੫, ੩੨ (19) 
“ਚਿਤ ਮਹਿ ਠਾਕੁਰੁ ਸਚਿ ਵਸੈ ਭਾਈ ਜੇ ਗੁਰ ਗਿਆਨੁ ਸਮੋਇ। ” (ਸਮਾਵੈ) 
- ਸੋਰ ੧, ਅਸ ੪, ੨:੨ (637) 
ਹੋਰ ਰੂਪ: 





569 


ਸਮੋਈ - 
“ਗੁਰਮੁਖਿ ਏਕ ਦ੍ਰਿਸਟਿ ਕਰਿ ਦੇਖਹੁ ਘਟਿ ਘਟਿ ਜੋਤਿ ਸਮੋਈ ਜੀਉ। ” 
- ਸੋਰ ੧, ੧੧, ੨੨ (599) 
(1) ਸਮਾ ਰਹੀ ਹੈ, ਵੇਖੋ “ਸਮੋਇ? 
(2) ਪਾਈ ਹੈ 
“ਜਿਨਿ ਤਨੁ ਮਨੁ ਦੀਆ ਸੁਰਤਿ ਸਮੋਈ। ” 
- ਮਾਰੂ ੧, ਸੋਲਾ ੮, ੧:੨ (1027) 
(ਸੰ.) ਯੋਗ, ਸਮਰਥ, ਸ਼ਕਤੀਵਾਨ, ਸਭ ਕੁਝ ਕਰ ਸਕਨ ਵਾਲੇ 
“ਸਰਨਿ ਸਮੁਥ ਅਕਥ ਸੁਖਦਾਤਾ ਕਿਰਪਾ ਸਿੰਧ ਬਡੋ ਦਇਆਲ। ”” 
- ਬਿਲਾ ੫, ੧੦੨, ੧:੧ (824) 
ਹੋਰ ਰੂਪ: 
ਸੰਮ੍ਥ - 
“ਮਿਲਿ ਕੈ ਕਰਹ ਕਹਾਣੀਆ ਸੰਮੂਥ ਕੰਤ ਕੀਆਹ। ”” 
- ਸਿਰੀ ੧, ੧੦, ੧੪੨ (17) 


“ਸੇਵਿਹੁ ਸਾਹਿਬੁ ਸੰਮੁਥੁ ਆਪਣਾ ਪੰਥੁ ਸੁਹੇਲਾ ਆਗੈ ਹੋਇ। ? 
- ਵਡ ੧, ਅਲਾ ੨, ੨:੨ (579) 
ਸੰਮ੍ਰਿਥ - 
“ਜੀਅ ਕੀ ਬਿਰਥਾ ਸੋ ਸੁਣੇ ਹਰਿ ਸੰਮ੍ਿਥ ਪੁਰਖੁ ਅਪਾਰੁ। ? 
- ਮਾਝ ੫, ਦਿਨ ੨੧ (136) 


- ਸਿਰੀ ੫, ੯੧, ੪:੨ (50) 


“ਗੁਰ ਪਰਸਾਦੀ ਤਿਸੁ ਸੰਮ੍ਲਾ ਤਾ ਤਨਿ ਦੂਖੁ ਨ ਹੋਇ। ” 
- ਰਾਮ ੧, ਓਅੰ ੩੧:੮ (934) 


ਹੋਰ ਰੂਪ: 
ਸੰਮ੍ਲਿਆ - 
“ਸੰਮਲਿਆ ਸਚੁ ਥਾਨੁ ਮਾਨੁ ਮਹਤੁ ਸਚੁ ਪਾਇਆ ਬਲਿ ਰਾਮ ਜੀਉ। ” 
- ਸੂਹੀ ੫, ਛੰਤ ੨, ੩:੧ (778) 


ਸਮ੍ਾਰਨ ---- ਸੰਭਾਲਣ 
“ਗੁਰੂ ਸਮਰਥੁ ਗਹਿ ਕਰੀਆ ਧ੍ਵ ਬੁਧਿ ਸੁਮਤਿ ਸਮ੍ਾਰਨ ਕਉ। ” 
- ਸਵ ੪, ਮਥੁ ੨:੧ (1404) 


“ਉਨ ਸਮ੍ਹਾਰਿ ਮੇਰਾ ਮਨੁ ਸਧਾਰੇ। ” 
- ਦੇਵ ੫, ੨੫, ੨੨ (533) 





570 


- ਆਸਾਂ ੫, ਅਸ ੧, ੭੨ (430) 
(1) ਯਾਦ ਕਰੇ, ਵੇਖੋ “ਸਮ੍ਾਰਿ? 
(2) ਸੰਭਾਲੇ - 
“ਸਭ ਮਧੇ ਰਵਿਆ ਮੇਰਾ ਠਾਕੁਰੁ ਦਾਨੁ ਦੇਤ ਸਭਿ ਜੀਅ ਸਮ੍ਹਾਰੇ। ” 
- ਆਸਾ ੫, ੩੬, ੨੨ (379) 


-<- ਯਾਦ ਕਰੇ 
“ਸਾਚੁ ਸਮ੍ਹਾਲਹਿ ਸਾਚਿ ਸਮਾਹਿ। ” 
- ਬਸੰ ੩, ੩, ੧":੨ (1173) 
ਹੋਰ ਰੂਪ: 
ਸਮ੍ਾਲੀਐ - 
“ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬੁ ਸਦਾ ਸਮ੍ਾਲੀਐ। ”” 
- ਆਸਾ ੧, ਵਾਰ ੨੧੧ (474) 
ਸੰਮੂਾਲੇ - 
“ਘਰ ਹੀ ਮੁੰਧਿ ਵਿਦੇਸਿ ਪਿਰੁ ਨਿਤ ਝੂਠੇ ਸੰਮ੍ਹਾਲੇ। ” 
- ਵਡ ੪, ਵਾਰ ੨੦ਸ, ੧, ੧:੧ (594) 


- ਆਸਾ ੫. ੬੪, ੧੨ (387) 


- ਗਉਂ ਕਬ, ਥਿਤੀ ੧:੨ (343) 


“ਸੇਖ ਫਰੀਦਾ ਪੰਥੁ ਸਮ੍ਾਰਿ ਸਵੇਰਾ। ” 
- ਸੂਹੀ ਫਰ, ੧, ੪:੪ (794) 


“ਬਿਸਨ ਸੰਮ੍ਾਰਿ ਨ ਆਵੈ ਹਾਰਿ।” 


- ਗਉ ਕਬ, ਬਾਅ ੩੭:੨ (342) 


ਸਮ੍ਾਰਿਆ --- ਸੰਭਾਲਿਆ 
“ਸਗਲ ਅਨੰਦੁ ਕੀਆ ਪਰਮੇਸਰਿ ਅਪਣਾ ਬਿਰਦੁ ਸਮਾਰਿਆ। ”” 
- ਬਿਲਾ ੫, ੨੩, ੧:੧ (806) 





ਸਮ੍ਾਲਸਿ --- 


ਰਿ 


< 


ਸਮ੍ਾਲਣੋਂ ---- 


ਰਿ 


571 


“ਦੂਖਨਿ ਗਾਵਉ ਸੁਖਿ ਭੀ ਗਾਵਉ ਮਾਰਗਿ ਪੰਥਿ ਸਮ੍ਾਰੀ। ” 

- ਆਸਾ ੫, ੧੨੨, ੨੯੧ (401) 
“ਕਿਆ ਗੁਣ ਤੇਰੋ ਸਾਰਿ ਸਮਾਰੀ। ” (ਸੰਭਾਲਾਂ, ਹਿਰਦੇ ਵਿਚੇ ਸਮਾਵਾਂ) 

- ਬਿਲਾ ੫, ੧੦੯, ੨:੧ (826) 


- ਆਸਾ ੫, ੬2, ੧੧ (387) 


(1) ਯਾਦ ਕਰੇ/ਕਰਾਂ, ਵੇਖੋ “ਸਮ੍ਾਰੀ” 
(2) ਸੰਭਾਲੇ 
“ਨਾਨਕ ਦਰਸ ਪਿਆਸ ਹਰਿ ਜੀਉ ਆਪਿ ਲੇਹੁ ਸਮ਼ਾਰੇ। ” 
- ਮਲਾ ੫, ਛੰਤ ੧, ੨੬ (1278) 

ਸਮਾਰੈ - 
(1) ਯਾਦ ਕਰੇਗਾ 
“ਹਾਥ ਪਾਵ ਪਸਾਰਤ ਬਿਲਮੁ ਤਿਲੁ ਲਾਗੈ ਤਬ ਲਗੁ ਮੇਰਾ ਮਨੁ ਰਾਮ ਸਮਾਰੈ । ? 

-ਆਸਾ ੪, ੬੨, ੩੨ (368) 
“ਅਨਦੁ ਕਰੈ ਸਾਸਿ ਸਾਸਿ ਸਮਾਰੈ ਨਾ ਪੋਹੈ ਅਗਨਾਰਿ। ” (ਯਾਦ ਕਰੇ) 

- ਆਸਾ ੫, ੩੭, ੨੧੨ (379) 
(2) ਸੰਭਾਲਦਾ ਹੈ 
“ਦੀਨ ਦਇਆਲ ਕ੍ਰਿਪਾ ਨਿਧੇ ਸਾਸਿ ਸਾਸਿ ਸਮਾਰੈ। ? 

- ਬਿਲਾ ੫, ੪੮, ੨੨ (813) 


“ਗੁਰ ਪਰਸਾਦੀ ਸਦ ਸਮ੍ਾਲ। ”” 

- ਬਸੰ ੩, ੩, ੪:੨ (1173) 
ਸੰਭਾਲਦਾ ਹੈ, ਚੇਤੇ ਰਖਦਾ ਹੈ 
“ਨਾਮੁ ਸਮ੍ਾਲਸਿ ਰੂੜੀ ਬਾਣਿ। ” 

- ਮਲਾ ੧, ੪, ੨:੩ (1275) 
ਯਾਦ ਕਰਦਾ ਹੈ 
“ਜਿਸ ਨੋ ਲਾਏ ਸਚਿ ਤਿਸੁ ਸਚੁ ਸਮ੍ਾਲਣੋ । ” 

- ਰਾਮ ੫, ਵਾਰ ੧੩:੪ (963) 


ਹੋਰ ਰੂਪ: 


ਸਮਾਲਦਾ - 
“'ਦਮਿ ਦਮਿ ਸਦਾ ਸਮ੍ਾਲਦਾ ਦੰਮੁ ਨ ਬਿਰਥਾ ਜਾਇ। ”? 
- ਬਿਹਾ ੪, ਵਾਰ ੧੯ਸ, ੩, ੨:੩ (556) 
ਸੰਮਾਲੰਨਿ - 
- ਸੂਹੀ ੩, ਵਾਰ ੬ਸ, ੩, ੨੨੨ (787) 





ਕਉ 


ਸਮਾਲਿ ---- (1) ਯਾਦ ਕਰ, ਸਿਮਰ 
““ਬਾਂਧਾ ਛੂਟੈ ਨਾਮੁ ਸਮ੍ਾਲਿ। ” 


-ਆਸਾ ੧, ੩, ੨:੨ (412) 
ਹੋਰ ਰੂਪ: 
ਸੰਮਾਲਿ - 
“ਨਾਮਾ ਕਹੈ ਤਿਲੋਚਨਾਂ ਮੁਖ ਤੇ ਰਾਮੁ ਸੰਮਾਲਿ। ? 


ਸੰਮਾਲਿਓਇ - 
“ਜਾ ਸੁਖੁ ਤਾ ਸਹੁ ਰਾਵਿਓ ਦੁਖਿ ਭੀ ਸੰਮਾਲਿਓਇ। ”” 
- ਸੂਹੀ ੩, ਵਾਰ ੨੦ਸ, ੨, ੨੧ (792) 


- ਸਲੋ ਕਬ, ੨੧੩੦੧ (1376) 


ਸੰਮਾਲਿਆ - 
“ਗੁਰ ਪੂਰੇ ਕੀ ਟੇਕ ਨਾਨਕ ਸੰਮ੍ਾਲਿਆ। ” 
- ਗੂਜ ੫, ਵਾਰ ੧੯:੮ (523) 
ਸਮ੍ਾਲਿਹ - 
“ਸਾਹਿਬੁ ਸਮਾਲਿਹ ਪੰਥੁ ਨਿਹਾਲਿਹ ਅਸਾ ਭਿ ਓਥੈ ਜਾਣਾ। ?” 
- ਵਡ ੧, ਅਲਾ ੨, ੧੩ (579) 
ਸਮ੍ਾਲੀ - 
“ਕਿਆ ਗੁਣ ਤੇਰੇ ਸਾਰਿ ਸਮ੍ਾਲੀ ਮੋਹਿ ਨਿਰਗੁਨ ਕੇ ਦਾਤਾ ਰੇ । ? 
- ਸ਼ੂਹੀ ੫, ੬, ੧:੧ (738) 


- ਮਲਾ ੧, ਅਸ ੫, ੬੧੨ (1276) 


“ਰੋਵਹ ਬਿਰਹਾ ਤਨ ਕਾ ਆਪਣਾ ਸਾਹਿਬੁ ਸੰਮ੍ਾਲੇਹਾਂ। ? 
- ਵਡ ੧, ਅਲਾ ੨, ੧:੨ (579) 
(2) ਸੰਭਾਲ ਕੇ 
“ਸਾਰਿ ਸਮਾਲਿ ਸਰਬ ਸੁਖ ਦੀਏ ਆਪਿ ਕਰੇ ਪ੍ਰਤਿਪਾਲਾ। ”” 
- ਸ਼ੂਹੀ ੫, ੫੨, ੨੨ (748) 
ਸਮ੍ਾਲੇ - 
“ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ। ”” 
- ਆਸਾ ੧, ਸੋਦ ੧, ੧੧ (347) 
ਸਮ੍ਾਲੈ - 
“ਅਹਿਨਿਸਿ ਜੀਅ ਦੇਖਿ ਸਮਾਲੈ ਸੁਖੁ ਦੁਖੁ ਪੁਰਬਿ ਕਮਾਈ। ”” 
- ਪੁਭਾ ੧, ੧੧, ੪੧੧ (1330) 
(3) ਆਪਣਾ ਬਣਾ ਲੈ, ਅਪਣਾ ਲੈ (ਭਾਵ) 
“ਸੁਹਵੀਏ ਨਿਮਾਣੀਏ ਸੋ ਸਹੁ ਸਦਾ ਸਮ੍ਾਲਿ। ? 
੍‌੍ - ਸੂਹੀ ੩, ਵਾਰ ੧ਸ, ੩, ੨:੧ (785) 
ਸਮ੍ਾਲੀਐ - 
“ਗੁਰਮੁਖਿ ਸਬਦੁ ਸਮ੍ਾਲੀਐ ਸਚੇ ਕੇ ਗੁਣ ਗਾਉ। ”” 





ਨ 


- ਮਲਾ ੧, ਵਾਰ ੧੮ਸ, ੩, ੨:੩ (1286) 
(4) ਯਾਦ ਰਖ 
“ਤਜਿ ਕੂੜੁ ਕਟੁੰਬ ਹਉਮੈ ਬਿਖੁ ਤ੍ਰਿਸ਼ਨਾ ਚਲਣੁ ਰਿਦੈ ਸਮ੍ਾਲਿ। ” 
- ਮਲਾ ੩, ੪, ੧":੨ (1258) 
ਸਮ੍ਹਾਲੇ - 
“ਸਿਮਰਿ ਸਿਮਰਿ ਤਿਸੁ ਸਦਾ ਸਮਾਲੇ। ” 
- ਆਸਾ ੫, ੯੩, ੧":੨ (394) 
(5) ਲੈਂਦੀ ਹੈ- 
“ਸਾਰਿ ਸਮਾਲਿ ਮਾਤਾ ਮੁਖਿ ਨੀਰੈ ਤਬ ਓਹੁ ਤ੍ਰਿਿਤਿ ਅਘਾਈ। ” 
- ਮਲਾ ੫, ੨, ੧੨ (1266) 
ਹੋਰ ਰੂਪ: 
ਸਮ੍ਹਾਲੇ - 
“ਨਿਤ ਸਾਰਿ ਸਮਾਲੇ ਸਭ ਜੀਅ ਜੰਤ ਹਰਿ ਵਸੈ ਨਿਕਟਿ ਸਭ ਜਉਲਾ। ”” 
(ਸਾਰ/ਖਬਰ ਲੈਦਾ ਹੈ) 


- ਕਾਨ ੪, ਵਾਰ ੬:੩ (1315) 


(1) ਖਿਆਲ ਰਖਦਾ ਹੈ, ਸੰਭਾਲਦਾ ਹੈ- ਹੋਰ ਵੇਖੋ “ਸਮਾਲਿ” (2) 
“ਸਭਸੈ ਨੋ ਕਿਰਪਾਲੂ ਸਮਾਲੇ ਸਾਹਿ ਸਾਹਿ। ” 


- ਰਾਮ ੫. ਵਾਰ ੯:੭ (962) 


ਸੰਮਾਲੇ - 
“ਨੇੜਾ ਹੈ ਦੂਰਿ ਨ ਜਾਣਿਅਹੁ ਨਿਤ ਸਾਰੇ ਸਮ੍ਾਲੇ। ” 
- ਗੂਜ ੧, ੧, ੪:੧ (489) 
(2) ਯਾਦ ਰੱਖ, ਵੇਖੋ “ਸਮਾਲਿ” (4) 
(3) ਲੈਂਦਾ ਹੈ, ਵੇਖੋ “ਸਮਾਲਿ” (5) 


“ਤਿ ਨਰ ਸੇਵ ਨਹੁ ਕਰਹਿ ਤਿ ਨਰ ਸਯ ਸਹਸ ਸਮਪਹਿ। ”? 
- ਸਵ ੩, ਜਾਲ ੧੧:੩ (1394) 


(1) (ਸੰ.) ਸਰੋਵਰ, ਤਾਲ, ਹੋਰ ਵੇਖੋ “ਸਰੁ” 
“ਸਰ ਭਰਿ ਥਲ ਹਰੀਆਵਲੇ ਇਕ ਬੂੰਦ ਨ ਪਵਈ ਕੇਹ । ” 
੍‌੍ - ਸਿਰੀ ੧, ਅਸ ੧੧, ੩੨ (60) 

(2) ਚੰਗੇ, ਯੋਗ (ਸਮਾ) 
“ਸਰ ਅਪਸਰ ਕੀ ਸਾਰ ਨ ਜਾਣਹਿ ਫਿਰਿ ਫਿਰਿ ਕੀਚ ਬੁਡਾਹੀ ਜੀਉ । ” 

- ਸੋਰ ੧, ੯, ੨੨ (598) 
(3) (ਸੰ.) ਬਾਣ, ਤੀਰ 
“ਮ੍ਰੇਮ ਕੇ ਸਰ ਲਾਗੇ ਤਨ ਭੀਤਰਿ ਤਾ ਭੂਮੁ ਕਾਟਿਆ ਜਾਈ। ”” 

- ਸੋਰ ੪, ੯, ੧:੨ (607) 
(4) (ਫਾ. ਸਰ) ਸਿਰ 





574 


“ਮਮ ਸਰ ਮੁਇ ਅਜਰਾਈਲ ਗਿਰਫਤਹ ਦਿਲ ਹੇਚਿ ਨ ਦਾਨੀ। ”” 
੍‌੍ - ਤਿਲੰ ੧, ੧, ੧":੨ (721) 
(5) ਸੁਰ, ਦਮ, ਸਵਾਸ 
“ਆਵਤ ਜਾਤ ਨਾਕ ਸਰ ਹੋਈ। ” (ਨਕ ਦਮ) 
- ਗੋਂਡ ਕਬ, ੬, ੧":੨ (871) 
(6) ਸਾਗਰ, ਸਮੁੰਦਰ 
“ਸਰ ਭਰਿ ਸੋਖੈ ਭੀ ਭਰਿ ਪੌਖੈ ਸਮਰਥ ਵੇਪਰਵਾਹੈ। ” (ਸੰਸਾਰ ਸਮੁੰਦਰ ਨੂੰ ਭਰਕੇ) 
- ਰਾਮ ੧, ਓਅੰ ੪੧੩ (935) 
“ਰਾਹੁ ਬੁਰਾ ਭੀਹਾਵਲਾ ਸਰ ਡੁਗਰ ਅਸਗਾਹ। ”” 
੍‌੍ - ਰਾਮ ੧, ਓਅੰ, ੪੪੩ (936) 
(7) ਵਾਂਗ, ਵਾਕਰ 
“ਥਲ ਤਾਪਹਿ ਸਰ ਭਾਰ ਸਾਧਨ ਬਿਨਉ ਕਰੈ । ? 
- ਤੁਖਾ ੧, ਬਾਰਾ ੭:੨ (1108) 
(8) ਬਰਾਬਰ 
“ਨਾਮੇ ਸਰ ਭਰਿ ਸੋਨਾ ਲੇਹੁ । ? 
- ਭੈਰ ਨਾਮ, ੧੦, ੧੦੨ (1166) 
(9) ਸਾਰ, ਖਬਰ 
“ਇਕਨਾ ਸੁਧਿ ਨ ਬੁਧਿ ਨ ਅਕਲਿ ਸਰ ਅਖਰ ਕਾ ਭੇਉ ਨ ਲਹੰਤਿ। ” 
- ਸਾਰ ੪, ਵਾਰ ੨੨ਸ, ੧, ੨:੫ (1246) 


(1) ਸਹਿਤ ਰਸ ਦੇ, ਆਨੰਦ ਦਾਇਕ 
“ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸੁ ਜੀਉ। ” 
- ਰਾਮ ੫. ਰੁਤੀ ੨:੧ (927) 
(2) () ਖੁਸ਼ ਹੋ, ਖਿੜਨਾ 
“£ਸਾਵਣਿ ਸਰਸ ਮਨਾ ਘਣ ਵਰਸਹਿ ਰੁਤਿ ਆਏ। ” 
- ਤੁਖਾ ੧, ਬਾਰਾ ੯:੧ (1108) 


ਸਰਸੀ - 
“ਸਾਵਣਿ ਸਰਸੀ ਕਾਮਣੀ ਚਰਣ ਕਮਲ ਸਿਉ ਪਿਆਰੁ। ” (ਰਸ ਵਾਲੀ ਹੋਈ/ਖਿੜੀ) 
- ਮਾਝ ੫. ਬਾਰਾ ੬:੧ (134) 


ਸਰਸੇ - 
“ਬਾਹਰਿ ਜਨਮੁ ਭਇਆ ਮੁਖਿ ਲਾਗਾ ਸਰਸੇ ਪਿਤਾ ਮਾਤ ਥੀਵਿਆ। ” (ਪ੍ਰਸੰਨ ਹੋਏ) 
- ਸਿਰੀ ੪, ਪਹ ੩, ੧:੪ (76) 
(ਸੰ.) ਸਰਹੋ, ਸਰਸੋੱ 
“ਕਾਚੀ ਸਰਸਉ ਪੇਲਿ ਕੇ ਨਾ ਖਲਿ ਭਈ ਨ ਤੇਲਿ। ”” 
- ਸਲੋ ਕਬ, ੨੪੦੨ (1377) 


“ਪਾਵਨ ਧਾਵਨ ਸੁਆਮੀ ਸੁਖ ਪੰਥਾ ਅੰਗ ਸੰਗ ਕਾਇਆ ਸੰਤ ਸਰਸਨ। ”” 
- ਕਾਨ ੫, ੨੯, ੧੨ (1303) 





ਉਨ 


ਸਰਸਬਾਨ --- ਰਾਗ ਹਿੰਡੋਲ ਦੇ ਅੱਠ ਪੱਤਰਾਂ ਵਿਚੋ ਇਕ ਬਾਕੀ ਸੱਤ ਹਨ: ਸੁਰਮਾ ਨੰਦ, ਭਾਸਕਰ, 
ਚੰਦ , ਬਿੰਬ, ਮੰਗਲਨ, ਬਿਨੌਦਾ, ਬਸੰਤ ਤੇ ਕਮੋਦਾ 
“ਸਰਸਬਾਨ ਅਉ ਆਹਿ ਬਿਨੋਦਾ। ”” 
- ਰਾਗ ੧:੩੧ (1430 


“ਨਾਮੋ ਨਾਮੁ ਸੁਣੀ ਮਨੁ ਸਰਸਾ। ”” 
- ਆਸਾ ੪, ੬੦, ੨੧੧ (367) 


-- ਖੁਸ਼ ਹੋਏ, ਪ੍ਰਸੰਨ ਹੋਏ 
““ਸਰਸਿਅੜੇ ਸਰਸਿਅੜੇ ਮੇਰੇ ਭਾਈ ਸਭ ਮੀਤਾ ਰਾਮ। ” 


- ਆਸਾ ੫, ਛੰਤ ੧, ੪:੧" (453) 


ਸਰਸਿਆ --- ਖੁਸ਼ ਹੋਏ 
““ਦੁਸਮਨ ਕਢੇ ਮਾਰਿ ਸਜਣ ਸਰਸਿਆ। ” 
- ਮਾਝ ੧, ਵਾਰ ੨੩:੪ (148) 


(1) ਅਨੰਦਿਤ ਹੋਈ, ਖਿੜੀ, ਵੇਖੋ “ਸਰਸ? (2) 
(2) ਹੋਵੇ/ਸੌਰੇ ਗਾ 
“ਕਹਿ ਕਬੀਰ ਮਨ ਸਰਸੀ ਕਾਜ। ” 
- ਬਸੰ ਕਬ, ੬, ੩:੩ (1195) 


ਜੇਹਾ, ਵਰਗਾ 
“ਤੀਨਿ ਭਵਨ ਭਰਪੂਰਿ ਰਹਿਓ ਸੋਈ ਅਪਨ ਸਰਸੁ ਕੀਅਉ ਨ ਜਗਤ ਕੋਈ। ” 
(ਆਪਣੇ ਵਰਗਾ) 
- ਸਵ ੪, ਬਲ ੧:੧ (1405) 
ਸਰਸੁਤੀ ---- ਵੇਦਾਂ ਅਨੁਸਾਰ ਇਕ ਨਦੀ ਜੋ ਬ੍ਰਹਮਵਰਤ ਦੀ ਹੱਦ ਸੀ 
“ਗੰਗਾ ਜਮੁਨਾ ਗੋਦਾਵਰੀ ਸਰਸੁਤੀ ਤੇ ਕਰਹਿ ਉਦਮੁ ਧੂਰਿ ਸਾਧੂ ਕੀ ਤਾਈ। ” 
- ਮਲਾ ੪, ੨, ੧:੧ (1263) 
ਸਰਕਾਰ ---- (ਫਾ. ਸਰਕਾਰ) ਹਕੂਮਤ, ਸਰੋਕਾਰ ਸਬੰਧ, ਇਲਾਕਾ, ਕਾਰਜ ਖੇਤਰ 
“ਦੂਜੈ ਭਾਇ ਦੁਸਟੁ ਆਤਮਾ ਓਹੁ ਤੇਰੀ ਸਰਕਾਰ। ” (ਮਹਾਨਕੋਸ਼, “ਸਰਕਾਰ” ਦੇ 
ਅਰਥ “ਪਰਜਾ” ਕਰਦਾ ਹੈ) 
- ਸਿਰੀ ੩, ੬੩, ੨੨ (38) 
ਹੋਰ ਰੂਪ: 


ਸਰਕਾਰਾਂ - 
“ਅਹਿਨਿਸਿ ਜੀਆ ਦੇਖਿ ਸਮਾਲੇ ਤਿਸ ਹੀ ਕੀ ਸਰਕਾਰਾ। ” (ਹਕੂਮਤ) 
-ਪ੍ਭਾ ੧, ੧੫, ੧੨੨ (1331) 


-<<= ਮਾਇਆ ਦੇ ਤਿੰਨ ਗੁਣ - ਰਜੋ ਸਤੋ ਤਮੋ- ਸਹਿਤ 
“ਸਰਗੁਣ ਨਿਰਗੁਣ ਥਾਧੈ ਨਾਉ। ”” 
- ਆਸਾ ੫, ੬੮, ੩੧ (387) 





576 


“ਨਿਰਗੁਣ ਸਰਗੁਣ ਹਰਿ ਹਰਿ ਮੇਰਾ ਕੋਈ ਹੈ ਜੀਉ ਆਣਿ ਮਿਲਾਵੈ ਜੀਉ। ” 
- ਮਾਝ ੫, ੧੨, ੧੨ (98) 
ਸਰਗੁਨ - 
“ਨਿਰੰਕਾਰ ਆਕਾਰ ਆਪਿ ਨਿਰਗੁਨ ਸਰਗੁਨ ਏਕ । ” 
- ਗਉਂ ੫. ਬਾਅ ਪਸ:੧ (250) 


- ਗਉਂ ੫, ੧੪੩”, ੨੪੨ (211) 


““ਨਿਰਗੁਨੁ ਆਪਿ ਸਰਗੁਨੁ ਭੀ ਓਹੀ । ”” 


- ਗਉ ੫. ਸੁਖ ੧੮, ੮:੧ (287) 


(1) (ਫਾ. ਸਰੰਜਾਮ) ਕਾਰਜ ਸਿੱਧ ਕਰਨ ਦਾ ਸਾਮਾਨ, ਪ੍ਰਬੰਧ 
“ਸਗਲ ਸਰੰਜਾਮ ਕਰੇ ਪ੍ਰਭੁ ਆਪੇ । ? 
- ਬਿਲਾ ੫, ੧੭, ੨੧ (805) 
ਹੋਰ ਰੂਪ: 
ਸਰੰਜਾਮਿ - 
“ਸਰੰਜਾਮਿ ਲਾਗੁ ਭਵਜਲ ਤਰਨ ਕੈ। ” (ਪ੍ਰਬੰਧ, ਆਹਰ) 
- ਆਸਾ ੫, ਸੋਪੁ ੪, ੧":੧ (12) 
(2) ਪੂਰੀਆਂ ਹੁੰਦੀਆਂ ਹਨ, ਸਫਲ ਹੁੰਦੀਆਂ ਹਨ। 
“ਅਨਿਕ ਜਤਨ ਉਆ ਕੈ ਸਰੰਜਾਮ। ”? 
- ਰਾਮ ੫, ੧੮, ੧੧੨ (888) 
ਸਰਜੀਉ ---- ਜੀਵਨ, ਪ੍ਰਾਣਾਧਾਰੀ 
“ਸਰਜੀਉ ਕਾਟਹਿ ਨਿਰਜੀਉ ਪੂਜਹਿ ਅੰਤ ਕਾਲ ਕਉ ਭਾਰੀ। ”” 
- ਗਉਂ ਕਬ, ੪੫, ੩:੧ (332) 
ਸਰਜੀਤੁ ---- ਸਿਰਜਣਾ ਕਰਨ ਵਾਲਾ, ਸਿਰਜਣਹਾਰ 
“ਨੀਲੁ ਅਨੀਲੂ ਅਗੰਮੁ ਸਰਜੀਤੁ ਸਬਾਇਆ। ”? 
- ਮਲਾ ੧, ਵਾਰ ੯੫ (1282) 
(ਸੰ.) ਓਟ, ਆਸਰਾ, ਸਥਾਨ, ਹੋਰ ਵੇਖੋ “ਸਰਨ” “ਸਰਾਨ? 
“ਦੁਖ ਹਰਣ ਦੀਨ ਸਰਣ ਸੀਧਰ ਚਰਨ ਕਮਲ ਅਰਾਧੀਐ। ” 
- ਗਉ ੫. ਛੰਤ ੩, ੧:੩ (248) 
ਹੋਰ ਰੂਪ: 
ਸਰਣੰ - 
“ਤਜਿ ਸਕਲ ਦੁਹਕ੍ਰਿਤ ਦੁਰਮਤੀ ਭਜੁ ਚਕ੍ਰਧਰ ਸਰਣੰ । ” 
- ਗੂਜ ਜੈਦੇ, ੧, ੩:੨ (526) 





ਕਹ 


ਸਰਣਈ - 
“ਦਾਸੁ ਦਾਸ ਦਾਸ ਕੋ ਕਰੀਅਹੁ ਜਨ ਨਾਨਕ ਹਰਿ ਸਰਣਈ। ”” 
- ਆਸਾ ੫, ੧੨੪, ੪੨ (402) 


ਸਰਣਾ - 
“ਪ੍ਰ ਣਵਤਿ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵੀਸਰਿਆ। ” 
- ਆਸਾ ੧, ਸੋਪੁ ੩, ੨:੨ (12) 
ਸਰਣਾਇ - 
“ਗੁਰਮਤਿ ਹਰਿ ਲਿਵ ਉਬਰੇ ਅਲਿਪਤੁ ਰਹੇ ਸਰਣਾਇ। ” 
- ਸਿਰੀ ੫, ੭੦, ੨੧੧ (42) 
ਸਰਣਾਇਓ - 
“ਗੋਬਿੰਦ ਦਇਆਲ ਕ੍ਰਿਪਾਲ ਸੁਖ ਸਾਗਰ ਨਾਨਕ ਹਰਿ ਸਰਣਾਇਓ। ”? 
- ਗੂਜ ੫, ੨੫, ੨੨ (501) 
ਸਰਣਾਇਆ - 
“ਭੈ ਭੰਜਨ ਕੀ ਸਰਣਾਇਆ। ” (ਸਰਣ) 
- ਮਾਝ ੫, ਅਸ ੩੮, ੮੨ (132) 
“ਸਗਲ ਤਿਆਗਿ ਨਾਨਕੁ ਸਰਣਾਇਆ। ” (ਸਰਣ ਆਇਆ ਹੈ) 
- ਸ਼ੂਹੀ ੫, ੧੯, ੪੨੨ (741) 
ਸਰਣਾਈ - 
“ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ। ”” 
- ਗੂਜ ੪, ਸੋਦ ੪, ੧੨ (10) 
ਸਰਣਾਏ - 
“ਆਪਿ ਕ੍ਰਿਪਾਲੂ ਕ੍ਰਿਪਾ ਕਰਿ ਦੇਵੈ ਨਾਨਕ ਗੁਰ ਸਰਣਾਏ । ” (ਸ਼ਰਣ) 
- ਆਸਾ ੪, ਛੰਤ ੯, ੨:੬ (443) 
(1) ਸਰਨਆਗਤ- ਸਰਨ ਆਇਆ ਹੋਇਆ 
“ਹਰਿ ਸਰਣਾਗਤਿ ਰਾਖਿ ਲੇਹੁ ਮੂੜ ਮੁਗਧ ਨਿਸਤਾਰੇ। ' (ਸਰਣ ਆਇਆ 
ਹੋਇਆ) 
- ਗਉਂ ੩, ੩੮, ੩:੪ (163) 


ਹੋਰ ਰੂਪ: 

ਸਰਣਾਗਤੀ - 

“ਜੋ ਸਤਗੁਰ ਕੀ ਸਰਣਾਗਤੀ ਹਉ ਤਿਨ ਕੈ ਬਲਿ ਜਾਉ। ” (ਸ਼ਰਣ ਆਉਂਦੇ ਹਨ) 
- ਸਿਰੀ ੩, ੪੫, ੪:੧ (31) 

“ਹਮ ਮੂਰਖ ਮੁਗਧ ਸਰਣਾਗਤੀ ਕਰ ਕਿਰਪਾ ਮੇਲੇ ਹਰਿ ਸੋਇ। ” (ਸਰਣ ਆਇਆ 

ਹਾਂ) 


- ਸਿਰੀ ੪, ੬੫, ੧":੨ (39) 
“ਸਰਣਾਗਤੀ ਪੁਭ ਪਾਲਤੇ ਹਰਿ ਭਗਤਿ ਵਛਲੂ ਨਾਇਆ। ” (ਸ਼ਰਨ ਆਏ) 

- ਮਾਲੀ ੪, ੧, ੨੧ (984) 
(2) ਸਰਣ 
“ਅਬ ਨਾਨਕ ਸਰਣਾਗਤਿ ਆਏ ਹਰਿ ਰਾਖਹੁ ਲਾਜ ਹਰਿ ਭਾਇਆ। ” (ਸਰਣ) 

- ਗਉਂ ੪, ੬੩, ੪:੨ (172) 





578 


“ਗੁਰ ਪਰਸਾਦੀ ਸੇ ਨਰ ਉਬਰੇ ਜਿ ਹਰਿ ਸਰਣਾਗਤਿ ਭਜਿ ਪਇਆ। ” (ਸ਼ਰਣ) 

- ਆਸਾਂ ੧, ਪਟੀ ੨੫੨ (433) 
ਹੋਰ ਰੂਪ: 
ਸਰਣਾਗਤੀ - 
“ਨਾਨਕ ਭਜੁ ਹਰਿ ਸਰਣਾਗਤੀ ਮੇਰੀ ਜਿੰਦੁੜੀਏ ਵਡਭਾਗੀ ਨਾਮੁ ਧਿਆਵੈ ਰਾਮ। ”” 

- ਬਿਹਾ ੪, ਛੰਤ ੧, ੩:੪ (538) 
“ਚਰਨ ਕਮਲ ਸਰਣਾਗਤੀ ਅਨਦ ਮੰਗਲ ਗੁਣ ਗਾਮ। ” (ਓਟ) 

- ਰਾਮ ੫. ਛੰਤ ੪, ੧ਸ:੧, (926) 


ਸਰਣਾਗਿਓ -- ਸ਼ਰਣ 
“ਜਨ ਨਾਨਕ ਓੜਿ ਤੁਹਾਰੀ ਪਰਿਓ ਆਇਓ ਸਰਣਾਗਿਓ। ”” 
- ਗਉਂ ੫, ੧੬੦", ੪:੧ (215) 


(1) ਓਟ/ਪਨਾਹ/ਸ਼ਰਣ ਵਿਚ 
“ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ। ? 
- ਗੂਜ ੪, ਸੋਦ ੪, ੩:੨ (10) 
“ਹਉ ਮਾਗਉ ਸਰਣਿ ਹਰਿ ਨਾਮ ਕੀ ਹਰਿ ਹਰਿ ਮੁਖਿ ਪਾਇਆ। ” 
- ਆਸਾ ੪, ਛੰਤ ੧੫, ੪੨ (449) 
ਹੋਰ ਰੂਪ: 
ਸਰਣਿਜੋਗ - 
“ਹੇ ਸਰਣਿਜੋਗ ਦਯਾਲਹ ਦੀਨਾ ਨਾਥ ਮਯਾ ਕਰੋ। ” (ਸਰਣ ਦੇਣ ਯੋਗ) 
- ਸਸ ੫, ੫੦:੩ (1358) 
ਸਰਣਿਜੋਗੁ - 
“ਸਰਣਿਜੋਗੁ ਸਮਰਥੁ ਮੋਹਨੁ ਸਰਬ ਦੋਖ ਬਿਦਾਰੋ। ? 
- ਗਉ ੫. ਛੰਤ ੩, ੩:੪ (249) 
ਸਰਣੀ - 
“ਪਉ ਸੰਤ ਸਰਣੀ ਲਾਗ ਚਰਣੀ ਮਿਟੈ ਦੂਖੁ ਅੰਧਾਰੁ। ” (ਸ਼ਰਨ ਵਿਚ) 
- ਸਿਰੀ ੫, ੯੫, ੨੨ (51) 
ਸਰਣੇ - 
“ਮਨੁ ਲਾਗਾ ਚਰਣੇ ਪ੍ਰਭ ਕੀ ਸਰਣੇ ਕਰਣ ਕਾਰਣ ਗੋਪਾਲਾ। ”” 
- ਸੂਹੀ ੫, ਛੱਤ ੬, ੪:੩ (781) 
(2) ਓਟ/ਸ਼ਰਣ ਵਿਚ ਆਏ ਦੀ 
“ਤੁਮ ਦਇਆਲ ਸਰਣਿ ਪ੍ਰਤਿਪਾਲਕ ਮੋ ਕਉ ਦੀਜੈ ਦਾਨੁ ਹਰਿ ਹਮ ਜਾਚੇ । ” 
- ਗਉਂ ੪, ੫੫, ੩:੧ (169) 


ਹੋਰ ਰੂਪ: 
ਸਰਣੀਆ - 
“ਸੇ ਉਬਰੇ ਜੋ ਸਤਿਗੁਰ ਸਰਣੀਆ। ” 


- ਮਾਰੂ ੫, ਸੋਲਾ ੫, ੪:੨ (1075) 
(1) (ਫਾ.) ਠੰਡੀ, ਸੀਤਲ 





ਕਹ, 


“ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ। ” 
- ਜੈਤ ੫, ਵਾਰ ੧੭ਸ, ੫, ੨੧ (709) 
(2) (ਸ.) ਪਤਝੜ ਦਾ ਮੌਸਮ, ਅਸੂ ਕਤਕ ਦੇ ਮਹੀਨਿਆਂ ਵਾਲੀ ਰੁੱਤ 
“ਰੁਤਿ ਸਰਦ ਅਡੰਬਰੋ ਅਸੁ ਕਤਕੇ ਹਰਿ ਪਿਆਸ ਜੀਉ। ”? 
੍‌੍ - ਰਾਮ ੫, ਰੁਤੀ ੫:੧ (928) 


(1) (ਸੰ.) ਤਾਂਘ, ਪ੍ਰਬਲ ਲੋਚਾ 
“ਸੇਜ ਵਿਛਾਈ ਸਰਧ ਅਪਾਰਾ। ” 
- ਸੂਹੀ ੫, ੪, ੪੨੨ (737) 
(2) ਇੱਛਾ, ਖਾਹਿਸ਼ 
“ਹਰਿ ਨਾਮੁ ਹਮਾਰਾ ਪੈਨਣੁ ਜਿਤੁ ਫਿਰਿ ਨੰਗੇ ਨ ਹੋਵਹ ਹੋਰ ਪੈਨਣ ਕੀ ਹਮਾਰੀ 
ਸਰਧ ਗਈ। ” 
- ਵਡ ੪, ਵਾਰ ੧੭੨ (593) 


ਿਘ ੧1 ੧ 


ਧਨਵਾਨ, ਦੌਲਤਮੰਦ, ਅਮੀਰ 
“ਜਉ ਨਿਰਧਨੁ ਸਰਧਨ ਕੈ ਜਾਇ। ” 
- ਭੈਰ ਕਬ, ੮, ੧:੧ (1159) 


ਹੋਰ ਰੂਪ: 
ਸਰਧਨੂ - 
“ਜਉ ਸਰਧਨੁ ਨਿਰਧਨ ਕੈ ਜਾਇ। ” 


- ਭੈਰ ਕਬ, ੮, ੨੧ (1159) 


(1) (ਸੰ.) ਭਰੋਸਾ, ਯਕੀਨ, ਸਤਿਕਾਰ ਭਰਿਆ ਵਿਸ਼ਵਾਸ਼, ਨਿਸ਼ਚਾ 
“ਹਰਿ ਜਨ ਕੇ ਵਡ ਭਾਗ ਵਡੇਰੇ ਜਿਨ ਹਰਿ ਹਰਿ ਸਰਧਾ ਹਰਿ ਪਿਆਸ। ” 
ਗੁਜ ੪, ਸੋਦ ੪, ੨੧੧ (10) 
“ਜੋ ਜਨੁ ਸੁਣੈ ਸਰਧਾ ਭਗਤਿ ਸੇਤੀ ਕਰਿ ਕਿਰਪਾ ਹਰਿ ਨਿਸਤਾਰੇ। ” (ਸਿਦਕ) 
- ਗੂਜ ੪, ੩, ੧੨੨ (493) 
ਹੋਰ ਰੂਪ: 
ਸਰਧਿ - ਵੇਖੋ “ਸਰਧਿ? 
ਸਰਧਿਆਂ - 
ਆਇਆ। ? (ਸ਼ਰਧਾ ਕੀਤੀ) 
- ਮਾਰੂ ਜੈਦੇ, ੧, ੨੧ (1106) 
(2) ਇਛਾ, ਲੋਚਾ, ਮੁਰਾਦ 
“ਜੈ ਮਨਿ ਤਨਿ ਪ੍ਰੇਮੁ ਅਗਮ ਠਾਕੁਰ ਕਾ ਖਿਨੁ ਖਿਨੁ ਸਰਧਾ ਮਨਿ ਬਹੁਤੁ 
ਉਠਈਆ। ” 
“ਗੁਰ ਦੇਖੇ ਸਰਧਾ ਮਨ ਪੂਰੀ ਜਿਉ ਚਾਤ੍ਰਿਕ ਪ੍ਰਿਉ ਪ੍ਰਿਉ ਬੂੰਦ ਮੁਖਿ ਪਈਆ। ” 
- ਬਿਲਾ ੪, ੬, ੧:੧;੨ (836) 
(ਪਹਿਲੀ ਸ਼ਰਧਾ ਦਾ ਅਰਥ ਪ੍ਰੇਮ ਤੇ ਦੂਜੀ ਦਾ ਲੋਚਾ, ਇਛਾ ਹੈ) 
“ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ। ” 





580 


- ਗਉ ੫. ਸੋਹ ੫, ੪:੧ (13) 
“ਮੇਰੀ ਸਰਧਾ ਪੂਰਿ ਜਗਜੀਵਨ ਦਾਤੇ ਮਿਲਿ ਹਰਿ ਦਰਸਨਿ ਮਨੁ ਭੀਜੈ ਜੀਉ। ” 
- ਮਾਝ ੪, ੪, ੧੩ (95) 
(3) ਪ੍ਰੀਤ, ਪਿਆਰ (ਭਾਵ) 
“ਭਗਤ ਜਨਾ ਕਉ ਸਰਧਾ ਆਪਿ ਹਰਿ ਲਾਈ। ” 
- ਗੂਜ ੪, ੭, ੨੪੧ (494) 
“ਹਰਿ ਆਪੇ ਸਰਧਾ ਲਾਇ ਮਿਲਾਏ ਹਰਿ ਆਪੇ ਆਪਿ ਸਵਾਰੇ। ” (ਵਿਸ਼ਵਾਸ 
ਭਰਿਆ ਪ੍ਰੇਮ) 
- ਵਡ ੪, ਛੰਤ ੨, ੩੫ (573) 


“ਅਰਧਿ ਕਉ ਅਰਧਿਆ ਸਰਧਿ ਕਉ ਸਰਧਿਆ ਸਲਲ ਕਉ ਸਲਲਿ ਸੰਮਾਨਿ 


- ਮਾਰੂ ਜੈਦੇ ੧, ੨:੧ (1106) 


- ਗਉ ੫. ਸੁਖ, ੫, ੪:੬ (268) 


ਸਰਨਇਆ - 
“ਕਰਹਿ ਬੇਨਤੀ ਰਾਖੁ ਠਾਕੁਰ ਤੇ ਹਮ ਤੇਰੀ ਸਰਨਇਆ। ” (ਸਰਨ ਆਏ ਹਾਂ) 
- ਸੋਰ ੫, ੧੪, ੨੨ (612) 
ਸਰਨਹੀਐ - 
“ਕਰੁਣਾ ਮੈ ਪੂਰਨ ਪਰਮੇਸੁਰ ਨਾਨਕ ਤਿਸੁ ਸਰਨਹੀਐ। ” (ਸਰਣ 
ਆਈਐ/ਮੰਗੀਐ) 
- ਦੇਵ ੫, ੧੭, ੨੪੨ (531) 
ਸਰਨਗੇ - 
“ਜਨਮ ਜਨਮ ਕੇ ਭੁਲ ਚੁਕ ਹਮ ਅਬ ਆਏ ਪਭ ਸਰਨਗੇ। ” (ਸ਼ਰਣ ਵਿਚ) 
ਜਾ - ਨਟ ੪, ੪, ੧:੧ (976) 
ਸਰਨਨ - 
“ਚਰਨਨ ਸਰਨਨ ਸੰਤਨ ਬੰਦਨ। ” 
- ਆਸ ੫. ੧੪੩, ੩੯੧ (407) 
ਸਰਨਭਾ - 
“ਤੁਮਰੇ ਗੁਨ ਤੁਮ ਹੀ ਪ੍ਰਭ ਜਾਨਹੁ ਹਮ ਪਰੇ ਹਾਰਿ ਤੁਮ ਸਰਨਭਾ। ” 
- ਪ੍ਰਭਾ ੪, ੬, ੪੧੧ (1337) 


- ਬਿਹਾ ੫, ੧, ੪:੩ (537) 


“ਯਯਾ ਜਾਇ ਪਰਹੁ ਸੰਤ ਸਰਨਾ। ” (ਸ਼ਰਣ ਵਿਚ) 





581 


- ਗਉ ੫. ਬਾਅ ੧੪:੩ (253) 
“ਸਗਲ ਤਿਆਗਿ ਪਾਈ ਪ੍ਰਭ ਸਰਨਾ। ” (ਸ਼ਰਣ) 
- ਆਸਾ ੫, ੧੦੦, ੪੨ (396) 
ਸਰਨਾਇ - 
“ਢਹਤ ਢਹਤ ਅਬ ਢਹਿ ਪਰੇ ਸਾਧ ਜਨਾ ਸਰਨਾਇ। ”” 
- ਗਉਂ ੫. ਬਾਅ ੩੦:੭ (256) 
ਸਰਨਾਇਓ - 
“ਕਹਿ ਨਾਨਕ ਸਭਿ ਅਉਗੁਨ ਮੋ ਮਹਿ ਰਾਖਿ ਲੇਹੁ ਸਰਨਾਇਓ। ” 
= ਸਾਰ ੯, ੪, ੨੩੨ (1232) 
ਸਰਨਾਇਆ - 
“ਤੇਰੇ ਦਾਸ ਚਰਨ ਸਰਨਾਇਆ। ” 
- ਪੁਭਾ ੫, ਅਸ ੩, ੧":੨ (1348) 
ਸਰਨਾਇਲੇ - 
“ਤੂ ਹੋਆ ਪੰਚ ਵਾਸਿ ਵੈਰੀ ਕੈ ਛੂਟਹਿ ਪਰੁ ਸਰਨਾਇਲੇ। ” 
- ਗੋਂਡ ੫, ੨, ੩੨ (862) 
ਸਰਨਾਈ - 
“ਨਾਨਕ ਦਾਸ ਸਦਾ ਸਰਨਾਈ। ” (ਸ਼ਰਣ ਵਿਚ) 
- ਗਉਂ ੫, ੧੧੩", ੪:੨ (202) 


ਸਰਨਾਂਹੀ - 
“ਪਲ ਲਗਿ ਰਾਮ ਰਹੈ ਸਰਨਾਂਹੀ। ”? 


- ਧਨਾ ਕਬ, ੧, ੪:੨ (691) 
ਸਰਨਿ - 
“ਤਿਆਗੀ ਸਰਨਿ ਪਾਵਾ। ” (ਸ਼ਰਣ ਵਿਚ) 
- ਸਿਰੀ ੫, ਅਸ ੨੭, ੮੨ (71) 
“ਸਰਨਿ ਗਹੀ ਪਾਰਬ੍ੁਹਮ ਕੀ ਮਿਟਿਆ ਆਵਾ ਗਵਨ। ” (ਸ਼ਰਣ, ਓਟ) 
- ਗਉ ੫. ਥਿਤੀ ੧੫:੫ (300) 
ਸਰਨੀ - 
“ਤਿਸ ਕੀ ਸਰਨੀ ਪਰੁ ਮਨਾ ਜਿਸੁ ਜੇਵਡੁ ਅਵਰੁ ਨ ਕੋਇ। ? (ਸ਼ਰਣ ਵਿਚ) 
- ਸਿਰੀ ੫, ੭੭, ੨੯੧ (44) 
(2) ਸ਼ਰਨੀ ਆਇਆਂ ਦੀ 
“ਦਰਬਾਰਨ ਮਹਿ ਤੇਰੋ ਦਰਬਾਰਾ ਸਰਨ ਪਾਲਨ ਟੀਕਾ। ? 
- ਗੂਜ ੫, ਅਸ ੧, ੫:੧ (507) 


(1) ਸ਼ਰਣ ਵਿਚ, ਵੇਖੋ ਸਰਨ (1) 
(2) ਸ਼ਰਣ ਦੇਣ (ਯੋਗ) 
“ਮਨਸਾ ਪੁਰਨ ਸਰਨਾ ਜੋਗ। ” 
ਨ - ਗਉ ੫, ਸੁਖ ੧੬, ੨:੧ (284) 


ਸਰਨਾਗਤਾ -- ਸ਼ਰਣ ਆ ਗਿਆ, ਹੋਰ ਵੇਖੋ “ਸਰਣਾਗਤਿ? 


“ਜੋ ਤੇਰੀ ਸਰਨਾਗਤਾ ਤਿਨ ਨਾਹੀ ਭਾਰੁ । ? 
- ਬਿਲਾ ਰਵਿ, ੧, ੨:੧ (858) 





582 


ਹੋਰ ਰੂਪ: 
ਸਰਨਾਗਤਿ - 
“ਤੁਮ ਸਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ। ? (ਸ਼ਰਣ ਆਇਆ 
ਹਾਂ) 
- ਸੋਰ ਰਵਿ, ੬, ੫:੨ (659) 
ਸਰਨਾਗਤੀ - 
“ਸਗਲ ਜੀਅ ਸਰਨਾਗਤੀ ਪ੍ਰਭ ਪੂਰਨ ਕਾਮ। ” (ਸ਼ਰਣ ਆਏ ਹਨ) 
- ਬਿਲਾ ਰਵਿ ੧, ੧":੨ (858) 
ਸਰਨਾਗਨਾ - 
“ਕਹੁ ਨਾਨਕ ਤਿਸੁ ਸਭੁ ਕਿਛੁ ਨੀਕਾ ਜੋ ਪਭ ਕੀ ਸਰਨਾਗਨਾ। ” (ਸ਼ਰਣ ਆ 
ਗਿਆ) 
- ਮਾਰੂ ੫. ਅਸ ੪, ੮:੧ (1018) 
ਸਰਨਾਗੈ - 
“ਅਨੰਦ ਮਗਨ ਰਸਿ ਰਾਮ ਰੰਗਿ ਨਾਨਕ ਸਰਨਾਗੇ। ” (ਸ਼ਰਣ ਵਿਚ ਆ ਕੇ) 
- ਬਿਲਾ ੫, ੬੮, ੨੨ (818) 
ਸਰਨਾਗਤਿ -<- (1) ਸ਼ਰਣ ਆਇਆ ਹਾਂ, ਵੇਖੋ “ਸਰਨਾਗਤਾ ? 
(2) ਸ਼ਰਣ 
“ਨਾਨਕ ਹਾਰਿ ਪਰਿਓ ਸਰਨਾਗਤਿ ਅਭੈ ਦਾਨੁ ਪ੍ਰਭ ਦੀਜੈ । ”” 
- ਜੈਤ ੯, ੨, ੩੨ (703) 
ਹੋਰ ਰੂਪ: 


- ਗਉਂ ੫, ਬਾਅ ੫੪ਸ:੧ (261) 


“ਚਿਤਿ ਨ ਆਇਓ ਪਾਰਬ੍ਰਹਮੁ ਤਾ ਸਰਪ ਕੀ ਜੂਨਿ ਗਇਆ। ” 
- ਸਿਰੀ ੫, ਅਸ ੨੬, ੬:੪ (70) 


ਹੋਰ ਰੂਪ: 

ਸਰਪਨਿ - 

“ਇਉ ਸਰਪਨਿ ਕੈ ਵਸਿ ਜੀਅੜਾ ਅੰਤਰਿ ਹਉਮੈ ਦੋਇ। ” (ਸਪਨੀ ਮਾਇਆ 
ਰੂਪੀ) 


- ਸਿਰੀ ੧, ਅਸ ੧੫, ੭:੨ (63) 
ਸਰਪਨੀ - 
ਕਰ ਤੇ ਉਪਰਿ ਨਹੀ ਬਲੀਆ। ”” (ਭਾਵ ਮਾਇਆ) 
- ਆਸਾ ਕਬ, ੧੯, ੧੧ (480) 
ਸਰਪੁ - 
“ਮਾਇਆ ਭੁਇਅੰਗਮੁ ਸਰਪੁ ਹੈ ਜਗੁ ਘੇਰਿਆ ਬਿਖੁ ਮਾਇ। ”? 
- ਸਲੋ ੩, ੨੨੧੧ (1415) 





583 


ਨਿਰਸੰਦੇਹ, ਨਿਸਚੇ ਹੀ, ਜਰੂਰੀ ਹੀ, ਵੇਖੋ “ਸਰਾਪਰ” 
“ਸਰਪਰ ਉਠੀ ਚਲਣਾ ਛਡਿ ਜਾਸੀ ਲਖ ਕਰੋੜਿ। ”” 
- ਸਿਰੀ ੫, ੯੨, ੩੨ (50) 


(ਅ. ਸਰਫ਼ਾ) ਸੂਮਪੁਨਾ, ਕੰਜੂਸਪੁਨਾ 
“ਸਰਫੈ ਸਰਫੈ ਸਦਾ ਸਦਾ ਏਵੈ ਗਈ ਵਿਹਾਇ। ” 
- ਸਲੋ ੧, ੩੧੩ (1412) 
(ਸੰ.) ਸਭ, ਸਗਲ, ਸਾਰੇ, ਹੋਰ ਵੇਖੋ “ਸਰਬੀ? 
“ਸੋ ਦਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ। ”” 
- ਜਪੁ ੧, ੨੭੧੧ (6) 
ਹੋਰ ਰੂਪ: 
ਸਰਬੰ - 
“ਸਰਬੰ ਸਾਚਾ ਏਕੁ ਹੈ ਦੂਜਾ ਨਾਹੀ ਕੋਇ। ” (ਸਭ ਥਾਂ) 
- ਧਨਾ ੧, ੧, ੩੧ (660) 
(1) (ਸੰ.) ਸਭ ਕੁਝ, ਸਾਰਾ ਧਨ 
“ਲੜਿ ਲੀਨੇ ਲਾਏ ਨਉਨਿਧਿ ਪਾਏ ਨਾਉ ਸਰਬਸੁ ਠਾਕੁਰਿ ਦੀਨਾ। ” 
- ਸਿਰੀ ੫, ਛੰਤ ੨, ੫:੫ (80) 
““ਸਰਬਸੁ ਨਾਮੁ ਭਗਤ ਕਉ ਦੀਨ । ” (ਸਭ ਧਨ ਪਦਾਰਥ) 
- ਗਉਂ ੫, ਅਸ ੧੧, ੮:੨ (240) 


ਹੋਰ ਰੂਪ: 


੫ 


ਸਰਬਸੋ - 
“ਰਾਜ ਧਨੁ ਪਰਵਾਰੁ ਮੇਰੈ ਸਰਬਸੋ ਗੋਬਿੰਦ। ”” 

- ਕਾਨ ੫, ੩੨, ੨੨੧ (1304) 
ਸਰਬਸੁ - 
“ਪ੍ਰਾਨ ਮਨੁ ਧਨੁ ਸਰਬਸੋ ਹਰਿ ਗੁਨ ਨਿਧੇ ਸੁਖ ਮੋਰ। ? 

- ਕਾਨ ੫, ੪੮, ੧੨ (1307) 
(2) ਸਭ ਰਸ (ਭਾਵ) 
“ਸਰਬਸੁ ਛੋਡਿ ਮਹਾ ਰਸੁ ਪੀਜੈ। ? 

- ਗਉ ਕਬ, ੫, ੪:੨ (324) 

(3) (ਸੰ.) ਸਾਰੀ ਦੌਲਤ, ਸਾਰੀ ਵਿਭੂਤੀ 
“ਦਾਮੋਦਰ ਦਇਆਲ ਸੁਆਮੀ ਸਰਬਸੁ ਸੰਤ ਜਨਾ ਧਨ ਮਾਲ। ” 

- ਬਿਲਾ ੫, ੧੦੨, ੨੧ (824) 


(1) ਸਰਬ ਗੁਣਾ, ਸਰਬਾ ਰੂਪ 
“ਹਰਿ ਜਨੁ ਐਸਾ ਚਾਹੀਐ ਜਿਉ ਪਾਨੀ ਸਰਬੰਗ। ”” 
- ਸਲੋ ਕਬ, ੧੪੮:੨ (1372) 
--- ਸਰਬ ਵਿਆਪਕ 
“ਜੈਦੇਵ ਆਇਉ ਤਸ ਸਫੁਟੰ ਭਵ ਭੂਤ ਸਰਬਗਤੰ । ” 





ਸਰਬੰਗਾ ---- 


ਸਰਬਗਿ ---- 


584 


- ਗੂਜ ਜੈਦੇ, ੧, ੫੨ (526) 


- ਸਵ ੨, ੬:੩ (1392) 


“ਭਰਮ ਭੀਤਿ ਖੋਈ ਗੁਰਿ ਪੂਰੈ ਏਕੁ ਰਵਿਆ ਸਰਬੰਗਨਾ। ” 
- ਮਾਰੂ ੫, ਸੋਲਾ ੯, ੮:੩ (1080) 
ਸਾਰੇ ਅੰਗ (ਗੁਣ) ਸਭ ਗੁਣਾਂ 
“ਸਾਰਿੰਗਧਰ ਭਗਵਾਨ ਬੀਠੁਲਾ ਮੈ ਗਣਤ ਨ ਆਵੈ ਸਰਬੰਗਾ। ”? 
- ਮਾਰੂ ੫, ਸੋਲਾ ੧੧, ੧੧:੩ (1083) 
(ਸੰ. /) ਸਭ ਦੀ ਜਾਨਣ ਵਾਲਾ 
- ਸਸ ੫, ੫੧੨ (1354) 
ਹੋਰ ਰੂਪ:- 
ਸਰਬਗੇ - 
“ਬੋਲਹੁ ਭਈਆ ਸਦ ਰਾਮ ਰਾਮੁ ਰਾਮੁ ਰਵਿ ਰਹਿਆ ਸਰਬਗੇ। ” 
- ਸਾਰ ੪, ੧੩, ੧":੨ (1202) 
ਹੋਰ ਰੂਪ: 
ਸਰਬਗੂ - 
“ਸਸਰਬਗੂ ਪੂਰਨ ਪੁਰਖ ਭਗਵਾਨਹ ਭਗਤਿ ਵਛਲ ਕਰੁਣਾ ਮਯਹ। ”” 
- ਸਮ ੫, ੨੧੪ (1356) 
(ਸੰ.) (1) ਸਭ ਥਾਂ 
“ਰਵਿ ਰਹਿਆ ਸਰਬਤ ਸੁਆਮੀ। ” 
- ਗਉ ੫, ੧੩੧, ੪:੧ (192) 


ਹੋਰ ਰੂਪ: 
ਸਰਬਤਿ - 
“ਅੰਤਰਿ ਬਾਹਰਿ ਸਰਬਤਿ ਰਵਿਆ ਮਨਿ ਉਪਜਿਆ ਬਿਸੁਆਸੋ। ”? 
- ਸਿਰੀ ੫, ਛੰਤ ੨, ੪:੫ (80) 


ਸਰਬਤ - 
“ਵਾਸੁਦੇਵ ਸਰਬਤ੍ਰ ਮੈ ਉਨ ਨ ਕਤਹੂ ਠਾਇ। ”” 
- ਗਉਂ ੫, ਬਾਅ ੪੬ਸ:੧ (259) 
(2) ਸਭ ਨੇ - 
“ਜੀਅ ਜੰਤ ਸਰਬਤ ਨਾਉ ਤੇਰਾ ਧਿਆਵਣਾ। ”” 
- ਸੋਰ ੪, ਵਾਰ ੨੫੨ (652) 
(“ਮਹਾਨਕੋਸ਼” ਇਥੇ “ਸਰਬਤ?” ਦੇ ਅਰਥ 'ਸ਼ੁਭ ਸਮੇ” ਕਰਦਾ ਹੈ) 





585 


“ਪ੍ਰਭ ਏਕ ਅਨਿਕ ਸਰਬਤ ਪੂਰਨ ਬਿਖੈ ਅਗਨਿ ਨ ਜਲੀ। ” 

- ਕੇਦਾ ੫, ੧੪, ੧੨ (1122) 
ਹੋਰ ਰੂਪ: 
ਸਰਬਤਿ - 
“ਰਵਿ ਰਹਿਆ ਸਰਬਤਿ ਨਾਨਕੁ ਬਲਿ ਜਾਈ। ” (ਸਭ ਵਿਚ) 

- ਰਾਮ ੩, ਵਾਰ ੨੦੨੫ (956) 
ਸਰਬਤ - 
“ਰਵਿ ਰਹਿਆ ਸਰਬਤ ਮੈ ਮਨ ਸਦਾ ਧਿਆਈ। ” (ਸਭ ਵਿਚ) 

- ਧਨਾ ੫, ੨੭, ੧੨ (677) 
“ਮਨ ਇਛਾ ਦਾਨ ਕਰਣ ਸਰਬਤ ਆਸਾ ਪੁਰਨਹ। ”” (ਸਾਰੀਆਂ, ਸਭ) 

___- ਜੈਤ ੫, ਵਾਰ ੩ਸ, ੫, ੧:੧ (706) 


(1) ਸਭ ਨੂੰ ਧਾਰਨ ਵਾਲਾ (ਸ਼ਬਦਾਰਥ), (ਸੰ.) ਸਭ ਦਾ ਅਧਾਰ (ਮਹਾਨਕੋਸ਼) 
“ਸਰਬਧਾਰ ਸਮਰਥ ਹਉ ਤਿਸੁ ਕੁਰਬਾਣੀਐ। ” 


- ਰਾਮ ੫. ਵਾਰ ੨੬ (957) 
(2) ਸਭ ਦੇ ਆਸਰੇ/ਆਧਾਰ 
“ਸਰਬਧਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ । ” 

- ਕਲਿ ੫, ੨, ੧":੨ (1321) 


ਸਭ ਥਾਂ ਵਸਣ ਵਾਲਾ, ਸਰਬ-ਵਿਆਪਕ 
“ਖਾਣੀ ਬਾਣੀ ਸਰਬ ਨਿਵਾਸੀ ਸਭਨਾ ਕੈ ਮਨਿ ਭਾਵਣਿਆ। ”” 
- ਮਾਝ ੫, ਅਸ ੩੫, ੩:੩ (130) 
“ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ। ” 
- ਸੋਰ ੯, ੧, ੧":੨ (684) 


ਸਭ ਦੀ ਪਾਲਣਾ ਕਰਨ ਵਾਲਾ 
“ਗੁਰਮੁਖਿ ਰਾਮ ਨਾਮ ਗੁਨ ਗਾਏ ਤੂ ਅਪਰੰਪਰੁ ਸਰਬਪਾਲ। ” 
- ਬਸੰ ੧, ੫, ੧":੨ (1169) 


ਸਰਬ ਰੂਪ 
“ਸਰਨਿ ਤੇਰੀ ਰਖਿ ਲੇਹੁ ਮੇਰੀ ਸਰਬਮੈ ਨਿਰੰਜਨਾ। ”” 
- ਬਿਹਾ ੫, ਛੰਤ ੮, ੧:੪ (547) 

(1) ਮੁਕਾਬਲਾ, ਲੜਾਈ 
“ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ।” 

- ਗੋਂਡ ਨਾਮ ੭, ੩੨ (875) 
(2) ਬਰਾਬਰੀ 
“ਰਾਮ ਨਾਮ ਪਰਮ ਧਾਮ ਸੁਧ ਬੁਧ ਨਿਰੀਕਾਰ ਬੇਸੁਮਾਰ ਸਰਬਰ ਕਉ ਕਾਹਿ 
ਜੀਉ।” 

- ਸਵ ੪, ਗਯੰ ੭:੧ (1402) 


ਸਰਬਾਗਿ _--- ਸਰਬ-ਗਿਆਤਾ, ਸਭ ਕੁਝ ਜਾਣਨ ਵਾਲਾ 





586 


- ਪੁਭਾ ੫, ਅਸ ੧, ੭:੪ (1347) 


ਸਰਬਾਗਿਓ - 
“ਨਿਰਭਉ ਭਏ ਸੰਤ ਭੂਮੁ ਡਾਰਿਓ ਪੂਰਨ ਸਰਬਾਗਿਓ। ” 
- ਗਉਂ ੫, ੧੬੦", ੨੨ (215) 


=੩ 


ਸਰਬਾਂਗੈ ---- ਸਭ ਦੇ ਨਾਲ (ਵਸਣ ਵਾਲੇ) (ਸ਼ਬਦਾਰਥ) (ਸੰ.) ਸਾਰਾ ਬ੍ਰਹਮੰਡ ਜਿਸ ਦਾ ਸਰੀਰ ਹੈ) 
ਵਿਸ ਰੂਪ ਕਰਤਾਰ (ਮਹਾਨਕੋਸ਼) ਸਭ ਜੀਆਂ ਵਿਚ ਵਿਆਪਕ (ਦਰਪਣ) 
“ਗੁਣ ਨਿਧਾਨ ਮਨਮੋਹਨ ਲਾਲਨ ਸੁਖਦਾਈ ਸਰਬਾਂਗੈ । ” 
- ਸਾਰ ੫, ੨੮, ੨੧ (1210) 
ਸਰਬਾਣਾ ---- (ਸੰ.) ਤੀਰ ਚਲਾਣ ਵਾਲਾ, ਧਨੁਸ਼ਧਾਰੀ 


“ਆਪੇ ਧਨਖੁ ਆਪੇ ਸਰਬਾਣਾ। ”” 
- ਮਾਰੂ ੧, ਸੋਲਾ ੧, ੯:੧ (1021) 


ਸਰਬਾਤਮੁ --- (ਸੰ.) ਸਭ ਦਾ ਆਤਮਾ, ਪ੍ਰਭੂ 
“ਉੱਧੌ ਅਕੂਰੁ ਬਿਦਰੁ ਗੁਣ ਗਾਵੈ ਸਰਬਾਤਮੁ ਜਿਨਿ ਜਾਣਿਓ। ” 
- ਸਵ ੧, ੪:੩ (1390) 


“ਸਰਬੀ ਰੰਗੀ ਰੂਪੀ ਤੂੰ ਹੈ ਤਿਸੁ ਬਖਸੇ ਜਿਸੁ ਨਦਰਿ ਕਰੇ। ” 
- ਆਸਾ ੧, ੨੨, ੧%:੨ (355) 


“ਠਾਕੁਰੁ ਸਰਬੇ ਸਮਾਣਾ। ”” 
- ਸਿਰੀ ੫, ੯੬, ੧":੧ (51) 
“ਸਰਬੇ ਥਾਈ' ਏਕੁ ਤੂੰ ਜਿਉ ਭਾਵੈ ਤਿਉ ਰਾਖੁ। ” (ਸਭ ਵਿਚ) 
- ਸਿਰੀ ੧, ਅਸ ੧੩, ੮:੧ (52) 
“ਸਰਬੇ ਸਮਾਣਾ ਆਪਿ ਸੁਆਮੀ ਗੁਰਮੁਖਿ ਪਰਗਟੁ ਹੋਇਆ। ”! (ਸਭ ਵਿਚ) 
- ਬਿਹਾ ੫, ਛੰਤ ੧, ੪:੩ (542) 
(1) (ਸੰ.) ਮਿਹਨਤ, ਉਦਮ, ਘਾਲਣਾ 
“ਸਰਮ ਖੰਡ ਕੀ ਬਾਣੀ ਰੂਪੁ । ” 
੍‌ - ਜਪੁ ੧, ੩੬:੩ (7) 


ਹੋਰ ਰੂਪ: 


ਸਰਮੁ - 
“ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ। ” 
- ਜਪੁ ੧, ੨੮੧ (6) 
ਸਰਮੈ - 
“ਸਚੈ ਸਰਮੈ ਬਾਹਰੇ ਅਗੈ ਲਹਹਿ ਨ ਦਾਦਿ। ? 
- ਸਾਰ ੪, ਵਾਰ ੨੦ਸ, ੧, ੧੩ (1245) 





587 


(2) (ਫਾ. ਸ਼ਰਮ) ਲਜਾ 
“ਕਰਿ ਕਿਰਪਾ ਨਾਨਕੁ ਗੁਣ ਗਾਵੈ ਰਾਖਹੁ ਸਰਮ ਅਸਾੜੀ ਜੀਉ। ”” 
- ਮਾਝ ੫, ੩੭, ੪੧੨ (105) 


- ਆਸਾ ੫. ਸੋਪੁ ੪, ੨:੪ (12) 


- ਭੈਰ ੫, ੨੮, ੧੨ (1143) 


ਸਰਮੁ - 
“ਗੁਣ ਮੰਡੇ ਕਰਿ ਸੀਲ ਘਿਉ ਸਰਮੁ ਮਾਸੁ ਆਹਾਰੁ। ? 
- ਬਿਹਾ ੪, ਵਾਰ ੧੨ਸ, ਮਰ, ੧:੫ (553) 
“ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ। ” 
- ਤਿਲੰ ੧, ੫, ੧:੩ (722) 


(ਫਾ. ਸਰਮਿੰਦਾ) ਲਜਿਤ, ਸ਼ਰਮਸਾਰ 


“ਜਿਹ ਕਰਣੀ ਹੋਵਹਿ ਸਰਮਿੰਦਾ ਇਹਾ ਕਮਾਨੀ ਰੀਤਿ। ”” 
- ਧਨਾ ੫, ੯, ੧:੧ (673) 


“ਜੈਸੇ ਹੰਸੁ ਸਰਵਰ ਬਿਨੁ ਰਹਿ ਨ ਸਕੈ ਤੈਸੇ ਹਰਿ ਜਨੁ ਕਿਉ ਰਹੈ ਹਰਿ ਸੇਵਾ 
ਬਿਨੁ । ” 


- ਆਸਾ ੪, ੬੬, ੧੨ (369) 

(ਜਿਥੇ ਵੀ “ਸਰਵਰ? ਹੰਸ ਜਾਂ ਕਮਲ ਨਾਲ ਆਇਆ ਹੈ ਭਾਵ ਮਾਨਸਰੋਵਰ? ਹੈ ਜਾਂ 
ਪ੍ਰਤੀਕ ਰੂਪ ਵਿਚ “ਸਰਵਰ” ਗੁਰੂ ਅਥਵਾ “ਸਤਸੰਗਤ ” ਤੇ ਹੰਸ ਤੇ ਕਮਲ ਗੁਰਮੁਖ 
ਅਥਵਾ (ਸੰਤ) ਹੈ) 
ਹੋਰ ਰੂਪ: 
ਸਰਵਰੜੈ - 
“ਤਿਤੁ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕੁ ਤਿਨਹਿ ਕੀਆ। ” 

- ਆਸਾ ੧, ਸਪੁ ੩, ੧:੧ (12) 
ਸਰਵਰਿ - 
“ਬਿਨੁ ਜਲ ਸਰਵਰਿ ਕਮਲੁ ਨ ਦੀਸੈ। ? 

- ਆਸਾ ੧, ੧੨, ੧੨ (352) 
(ਜਲ ਨਾਮ ਰੂਪੀ, ਸਰਵਰਿ ਸਤਿ ਸੰਗਤਿ, ਕਮਲ-ਗੁਰਮੁਖ) 
“ਸੂਕੇ ਸਰਵਰਿ ਪਾਲਿ ਬੰਧਾਵੈ ਲੂਣੈ ਖੇਤਿ ਹਥ ਵਾਰਿ ਕਰੈ।  (ਤਲਾ) 

- ਆਸਾ ਕਬ, ੧੫, ੨੧ (479) 


“ਹਰਿ ਗੁਰੁ ਸਰਵਰੁ ਸੇਵਿ ਤੂੰ ਪਾਵਹਿ ਦਰਗਹ ਮਾਨੁ । ” 





588 


- ਸਿਰੀ ੧, ੧੮, ੧":੨ (21) 
“ਪ੍ਣਵੈ ਨਾਨਕੁ ਬੇਨਤੀ ਤੁ ਸਰਵਰ ਤੁ ਹੰਸੁ । ? 
੍‌੍ ੍‌੍ - ਸਿਰੀ ੧, ੨੫, ੪:੧ (23) 
(2) ਸਮੁੰਦਰ - 
“ਤੁਮ ਹਰਿ ਸਰਵਰ ਅਤਿ ਅਗਾਹ ਹਮ ਲਹਿ ਨ ਸਕਹਿ ਅੰਤੁ ਮਾਤੀ। ”? 
- ਧਨਾ ੪, ੫. ੨੯੧ (668) 
ਹੋਰ ਰੂਪ: 
ਸਰਵਰੁ - 
“ਕਬੀਰ ਪਾਲਿ ਸਮੁਹਾ ਸਰਵਰੁ ਭਰਾ ਪੀ ਨ ਸਕੈ ਕੋਈ ਨੀਰੁ । ? 
- ਸਲੋ ਕਬ ੧੭੦:੧ (1373) 


(1) ਸਰਵੋਰ, ਵੇਖੋ ਸਰਵਰ (1) 
(2) ਭੰਵਰ, ਪਾਣੀ ਵਿਚ ਪੈਦਾ ਚਕਰ (ਹਰਿਲਪੋਲ) 
(3) ਦਰਿਆ - 
“ਭਰਿ ਸਰਵਰੁ ਜਬ ਉਛਲੈ ਤਬ ਤਰਣੁ ਦੁਹੇਲਾ। ” 
- ਸੂਹੀ ਫਰ, ੨, ੧੨ (794) 
(1) ਸਰੋਵਰਾਂ 
“ਸੁਣਿਐ ਸਰਾ ਗੁਣਾ ਕੇ ਗਾਹ। ”” 
- ਜਪੁ ੧, ੧੧੧ (3) 
(ਮਹਾਨਕੋਸ਼ ਨੇ ਇਥੇ “ਸਰਾ” ਦੇ ਅਰਥ “ਧਰਮ ਦੀ ਮਰਯਾਦਾ? ਦੇ ਕੀਤੇ ਹਨ) 
“ਜਿਨ ਕਉ ਤੁਮ ਹਰਿ ਮੇਲਹੁ ਸੁਆਮੀ ਤੇ ਨਾਏ ਸੰਤੋਖ ਗੁਰ ਸਰਾ। ? 
- ਬਿਲਾ ੪, ੩, ੪:੧ (799) 
(2) ਸ਼ਰਾਬ 
“ਸਚੁ ਸਰਾ ਗੁੜ ਬਾਹਰਾ ਜਿਸੁ ਵਿਚਿ ਸਚਾ ਨਾਉ। ” 
- ਸਿਰੀ ੧, ੫, ੨੧ (15) 
(3) (ਅ. ਸ਼ਰਾ) ਸਿਧਾ/ਸਚਾ ਰਾਹ, ਮੁਸਲਮਾਨਾਂ ਦੀ ਧਰਮ ਦੀ ਮਰਯਾਦਾ, ਧਰਮ 
ਦੀ ਮਰਯਾਦਾ ਹੋਰ ਵੇਖੋ “ਸਰੈ ? 
“ਕਲਿ ਕਲਵਾਲੀ ਸਰਾ ਨਿਬੇੜੀ ਕਾਜੀ ਕ੍ਰਿਸਨਾ ਹੋਆ। ”? 
= ਰਾਮ ੧, ਅਸ ੧, ੫੧ (903) 


$ 


ਸਮੁੰਦਰਾਂ 
“ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਹ। ” 
- ਆਸਾ ੧, ਵਾਰ ੮ਸ, ੧, ੧੪ (467) 
(ਫਾ. ਸਰਾਏ) ਮੁਸਾਫਰਖਾਨਾ 
““ਸੁਬਹ ਨਿਵਾਜ ਸਰਾਇ ਗੁਜਾਰਉ। ” (ਸਰਾਂ ਵਿਚ ਭਾਵ ਰਸਤੇ ਵਿਚ) 
- ਸੂਹੀ ਕਬ, ੩, ੨:੪ (792) 


ਹੋਰ ਰੂਪ: 
ਸਰਾਈ - 
“ਕਹਾਂ ਸੁ ਘਰ ਦਰ ਮੰਡਪ ਮਹਲਾ ਕਹਾ ਸੁ ਬੰਕ ਸਰਾਈ। ”? 





589 


- ਆਸਾ ੧, ਅਸ ੧੨, ੨੯੧ (417) 


ਸਰਾਇਚਉ -- (ਫਾ. ਸਹਾਇਤਾ) ਛੋਟਾ ਘਰ, ਛੋਟਾ ਤੰਬੂ 
“ਸੇਜ ਸਧਾ ਸਹਜੁ ਛਾਵਾਣੁ ਸੰਤੋਖੁ ਸਰਾਇਚਉ ਸਦਾ ਸੀਲ ਸੰਨਾਹ ਸੋਹੈ । ” 
- ਸਵ ੪, ਕਲ ੧੦:੧ (1398) 

ਹੋਰ ਰੂਪ: 
ਸਰਾਇਚਾ - 
“ਜਾਂਚੈ ਘਰਿ ਦਿਗ ਦਿਸੈ ਸਰਾਇਚਾ ਬੈਕੁੰਠ ਭਵਨ ਚਿਤ੍ੁਸਾਲਾ ਸਪਤ ਲੋਕ ਸਾਮਾਨਿ 
ਪੁਰੀਅਲੇ। ”” 
੍‌ - ਮਲਾ ਨਾਮ, ੧, ੧:੧ (1292) 
ਸਰਾਇਚੇ - 
“ਤੰਬੂ ਪਲੰਘ ਨਿਵਾਰ ਸਰਾਇਚੇ ਲਾਲਤੀ । ”! (ਕਨਾਤ) 

੍‌੍ - ਮਾਝ ੧, ਵਾਰ ੮:੭ (141) 


ਸਰਾਇਰਾ --- ਜਲ ਨਾਲ ਤਰ, ਸਰਸਬਜ਼ (ਮਹਾਨਕੋਸ਼), ਤੀਰ ਵਰਗਾ ਸਿੱਧਾ (ਸ਼ਬਦਾਰਥ) 
“ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ । ? 
- ਆਸਾ ੧, ਵਾਰ ੧੪ਸ, ੧, ੧੧ (470) 


- ਸ਼ੂਹੀ ੫, ੨੯, ੧੨੨ (743) 
(3) ਮਾੜੀਆਂ, ਘਰ (ਮਹਲ ਸਰਾਈ) 
“ਆਪੇ ਕੁਦਰਤਿ ਸਾਜੀਅਨੁ ਕਰਿ ਮਹਲ ਸਰਾਈ। ” 

- ਰਾਮ ੩, ਵਾਰ ੧:੩ (947) 


ਸਰਾਹਉ ---- ਸਲਾਹੁੰਦਾ ਹਾਂ 
“ਖ਼ਖਾ ਖਰਾ ਸਰਾਹਉ ਤਾਹੂ । ”” 
- ਗਉ ੫. ਬਾਅ ੪੯:੧ (260) 
ਹੋਰ ਰੁਪ: 


ਸਰਾਹੀਐ - 
“ਨਾਨਕ ਸੋਊ ਸਰਾਹੀਐ ਜਿ ਘਟਿ ਘਟਿ ਰਹਿਆ ਬਿਆਪਿ। ” (ਸਲਾਹੀਐ, 
ਵਡਿਆਈ ਕਰੀਏ) 

- ਗਉ ੫. ਬਾਅ ੫੩:੮ (261) 
ਸਰਾਹੈ - 
“ਲੋਗੁ ਬਪੁਰਾ ਕਿਆ ਸਰਾਹੈ ਤੀਨਿ ਲੋਕ ਪ੍ਰਵੇਸ। ? 

- ਕੇਦਾ ਰਵਿ, ੧, ੨੨ (1124) 


“ਸਾਧ ਸੰਗਤਿ ਕੀ ਧੂਰਿ ਇਕ ਮਾਂਗਉ ਜਨ ਨਾਨਕ ਪਇਓ ਸਰਾਨ। ” 
- ਸਾਰ ੫, ੨, ੫੨ (1203) 





590 


ਸਰਾਪਰ ---- ਨਿਸਚੇ ਹੀ, ਨਿਰਸੰਦੇਹ 
“ਅਤਿ ਰਚਿਓ ਕਰਿ ਲੀਨੋ ਅਪੁਨਾ ਉਨਿ ਛੋਡਿ ਸਰਾਪਰ ਜਾਨਾ। ”? 
- ਧਨਾ ੫, ੨, ੩੨ (671) 


(ਸੰ.) ਸਰਾਪ, ਬਦ ਦੁਆ 
“ਸੀਤਾ ਲੈ ਗਇਆ ਦਹਸਿਰੋ ਲਛਮਣੁ ਮੂਓ ਸਰਾਪਿ। ” 


- ਸਲੋ ੧, ੨੫੩ (1412) 
ਹੋਰ ਰੂਪ: 
ਸਰਾਪਿਆਂ = 
“ਜੋ ਜੋ ਸੰਤਿ ਸਰਾਪਿਆ ਸੇ ਫਿਰਹਿ ਭਵੰਦੇ । ”” 
- ਗਉ ੪, ਵਾਰ ੧੨:੮੯ (306) 


- ਬਸੰ ੧, ਅਸ ੨, ੩:੨ (1188) 


(1) ਰੁਪੈ ਆਦਿ ਦੀ ਪਰਖ ਕਰਨ ਵਾਲਾ, ਰੁਪੈ ਪੈਸੇ ਦਾ ਅਦਲ ਬਦਲ ਕਰਨ ਵਾਲਾ 
“ਇਹੁ ਤਨੁ ਹਾਟੁ ਸਰਾਫ ਕੋ ਭਾਈ ਵਖਰੁ ਨਾਮੁ ਅਪਾਰੁ । ” 
- ਸੋਰ ੧, ਅਸ ੨, ੮:੧ (636) 
“ਨਦਰਿ ਸਰਾਫ ਵੰਨੀ ਸਚੜਾਇਆ। ”” (ਗੁਰੂ ਰੂਪ ਸਰਾਫ) 
ਮਾਰੂ ੫, ਸੋਲਾ ੩, ੧੬:੨ (1074) 
ਹੋਰ ਰੂਪ: 
ਸਰਾਫਾ - 
“ਉਘਰਿ ਗਇਆ ਜੈਸਾ ਖੋਟਾ ਢਬੂਆ ਨਦਰਿ ਸਰਾਫਾ ਆਇਆ। ” 
- ਆਸਾ ੫, ੪੨, ੩੧ (381) 
ਸਰਾਫੀ - 
“ਐਸਾ ਸਾਹੁ ਸਰਾਫੀ ਕਰੈ।  (ਪਰਖਨ ਦਾ ਕੰਗ) 
- ਆਸਾ ੧, ਅਸ ੫. ੧":੧ (413) 
“ਰਖਿ ਖਜਾਨੈ ਪਾਇਆ ਸਰਾਫੀ ਫਿਰਿ ਨਾਹੀ ਤਾਈਜਾ ਹੇ। ? (ਸਰਾਫਾਂ ਨੇ) 
- ਮਾਰੂ ੫, ਸੋਲਾ ੩, ੧੬:੩ (1074) 


ਦੇਖੈ ਸੁਆਵਗੀਰ ਸਭਿ ਉਘੜਿ ਆਏ। ” (ਸੋਨੇ 


- ਗਉਂ ੪, ਵਾਰ ੭ਸ, ੪, ੧:੫ (303) 
(2) ਖੋਟੇ ਖਰੇ ਦਾ ਪਾਰਖੂ ਅਰਥਾਤ ਪ੍ਰਭੂ (ਭਾਵ) 
“ਜੇ ਹੋਵੈ ਨਦਰਿ ਸਰਾਫ ਕੀ ਬਹੁੜਿ ਨ ਪਾਈ ਤਾਉ।” 
- ਮਾਝ ੧, ਵਾਰ ੧੮ਸ, ੨, ੧:੮ (146) 


“ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਸਰਿ ਹੰਸ ਉਲਥੜੇ ਆਇ। ”” (ਸਿਰ 
ਰੂਪੀ ਸਰੋਵਰ; ਹੰਸ ਇਥੇ ਚਿਟੇ ਵਾਲਾਂ ਦਾ ਪ੍ਰਤੀਕ ਹੈ) 





ਰਿ 


- ਸਿਰੀ ੧, ਪਹ ੨, ੩:੧ (75) 
“ਪੰਕਜ ਮੋਹ ਸਰਿ ਹਾਂ।” (ਸੰਸਾਰ ਰੂਪੀ ਸਰੋਵਰ) 
- ਆਸਾ ੫. ੧੫੭, ੧:੧ (409) 
(੭) ਤੁਲ, ਬਰਾਬਰ 
“ਜਨ ਨਾਨਕ ਕੇ ਪਭ ਸੁੰਦਰ ਸੁਆਮੀ ਮੋਹਿ ਤੁਮ ਸਰਿ ਅਵਰੁ ਨ ਲਾਗੇ। ? 
- ਦੇਵ ੪, ੧, ੨੧੨ (527) 
(3) ਚਲਦੇ ਹਨ 
“ਅੰਮ੍ਰਿਤ ਪ੍ਰਵਾਹ ਸਰਿ ਅਤੁਲ ਭੰਡਾਰ ਭਰਿ ਪਰੇ ਹੀ ਤੇ ਪਰੈ ਅਪਰ ਅਪਾਰ ਪਰਿ। ? 
- ਸਮੁ ੫, ੨੧ (1385) 
(4) ਤੀਰ 
“ਧੁੰਮ ਧਨਖੁ ਕਰ ਗਹਿਓ ਭਗਤ ਸੀਲਹ ਸਰਿ ਲੜਿਅਉ। ”” 
- ਸਵ ੩, ੨੧:੨ (1396) 
(5) ਸਮੁੰਦਰ 
“ਅਤਿ ਮਾਤਾ ਸੰਤੋਖੁ ਪਿਤਾ ਸਰਿ ਸਹਜ ਸਮਾਯਉ। ”” 
- ਸਵ ੪, ਕਲ ੮:੩ (1387) 
(6) ਨਾਲ, ਯੋਗ 
“ਅਬ ਨਾਹਿ ਅਵਰ ਸਰਿ ਕਾਮੁ ਬਾਰੰਤਰਿ ਪੂਰੀ ਪੜੀ। ” 
- ਸਵ ੫, ਕਲ ੧੨, ੩੨ (1408) 


“ਮਨ ਰੇ ਸਰਿਓ ਨ ਏਕੈ ਕਾਜਾ। ” 
- ਸੋਰ ਕਬ, ੩, ੧":੧ (654) 
=<== ਹੋਇਆ, ਬਣਿਆ ਸਰੋਵਰ 
“ਤਿਸੁ ਭਾਣਾ ਤਾ ਬਲ ਸਿਰਿ ਸਰਿਆ। ”? 
- ਭੈਰ ੫, ੨੩, ੩੧੨ (1142) 


(1) (ਸਿਧ) ਹੋਣਾ (ਪੂਰਾ) ਹੋਣਾ 
“ਭਲੀ ਸਰੀ ਜਿ ਉਬਰੀ ਹਉਮੈ ਮੁਈ ਘਰਾਹੁ। ” (ਚੰਗੀ ਗੱਲ ਹੋਈ) 
- ਸਿਰੀ ੧, ੧੧, ੧:੧ (18) 


(2) ਤੀਰਾਂ ਨਾਲ 
“ਮਹਾ ਨਾਦ ਕੁਰੰਕ ਮੋਹਿਓ ਬੋਧਿ ਤੀਖਨ ਸਰੀ। ?” 
- ਕੇਦਾ ੫, ੯, ੨੧ (1121) 
(3) ਬਣ ਆਈ, ਹੋ ਸਕੀ 
“ਜਾ ਕੈ ਬਾਪ ਵੈਸੀ ਕਰੀ ਪੂਤ ਐਸੀ ਸਰੀ ਤਿਹੂ ਰੇ ਲੋਕ ਪਰਸਿਧ ਕਬੀਰਾ। ” 
- ਮਲਾ ਰਵਿ, ੨, ੨੨ (1293) 


ਸਰੀਅਤਿ --- ਧਰਮ ਦੇ ਆਗੂ ਦੀ ਥਾਪੀ ਹੋਈ ਰੀਤ, ਕੁਰਾਨ ਸ਼ਰੀਫ਼ ਅਨੁਸਾਰ ਦੱਸੇ ਮਾਰਗ ਦੀ 


- ਸਿਰੀ ੪, ਵਾਰ ੪ਸ, ੧, ੧੫ (84) 
“ਮੁਸਲਮਾਨਾ ਸਿਫਤਿ ਸਰੀਅਤਿ ਪੜਿ ਪੜਿ ਕਰਹਿ ਬੀਚਾਰੁ । ” 





592 


- ਆਸਾ ੧, ਵਾਰ ੬ਸ, ੧, ੧:੧ (465) 


---- ਰਚਿਆ, ਸਿਰਜਿਆ 
“ਬਿੰਦੁ ਰਕਤੁ ਮਿਲਿ ਪਿੰਡੁ ਸਰੀਆ। ? 
- ਮਾਰੂ ੧, ਸੋਲਾ ੭, ੪:੧ (1026) 


(ਅ. ਸ਼ਰੀਕ) ਸ਼ਰੀਕਾ ਕਰਨ ਵਾਲੇ, ਵਿਰੋਧੀ 


“ਹਉ ਹੋਆ ਮਾਹਰੁ ਪਿੰਡ ਦਾ ਬੰਨਿ ਆਦੇ ਪੰਜਿ ਸਰੀਕ ਜੀਉ। ”” 
- ਸਿਰੀ ੫, ਅਸ ੨੯, ੪:੩ (73) 


“ਆਪੁ ਜਨਾਇ ਅਵਰ ਕਉ ਜਾਨੈ ਤਬ ਹੋਇ ਭਿਸਤ ਸਰੀਕੀ। ”” 

- ਆਸਾ ਕਬ, ੧੭, ੪੧੨ (480) 
(2) ਬਰਾਬਰੀ 
“ਜਿਸ ਨਾਲਿ ਸੰਗਤਿ ਕਰਿ ਸਰੀਕੀ ਜਾਇ ਕਿਆ ਰੂਆਵਣਾ। ” 

- ਵਡ ੧, ਛੰਤ ੧, ੩:੪ (566) 


ਬਰਾਬਰ ਦਾ (ਹਿੱਸਾ ਵੰਡਾਣ ਵਾਲਾ), ਹਿੱਸੇਦਾਰ 
“ਤੇਰਾ ਸਰੀਕੁ ਕੋ ਨਾਹੀ ਜਿਸ ਨੋ ਲਵੈ ਲਾਇ ਸੁਣਾਇਆ। ”” 

- ਗਉ ੪, ਵਾਰ ੨:੩ (301) 
(1) ਕਾਇਆ, ਦੇਹ 
“ਏਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸੁ । ? 

- ਸਿਰੀ ੧, ੪, ੨੩ (15) 
“ਗੁਰਿ ਮਿਲਿਐ ਹਮ ਕਉ ਸਰੀਰ ਸੁਧਿ ਭਈ। ” (ਸਰੀਰ ਦੀ) 

- ਗਉ ੩, ਅਸ ੮, ੭:੧ (233) 


ਹੋਰ ਰੂਪ: 
ਸਰੀਰੰ - 
“ਨਿਤਪ੍ੁਰਤਿ ਇਸਨਾਨੁ ਸਰੀਰੰ। ” 


- ਪ੍ਰਭਾ ਬੇਣੀ ੧, ੨:੧ (1351) 
ਸਰੀਰਹੁ - 
“ਸਚੈ ਸਬਦਿ ਸਦਾ ਮਨੁ ਰਾਤਾ ਗਇਆ ਸਰੀਰਹੁ ਦੂਰਿ। ” (ਸਰੀਰ ਤੋ”) 

- ਸਿਰੀ ੩, ੫੪, ੨:੩ (34) 
ਸਰੀਰਾ - 
“ਜਤੁ ਸਤੁ ਤਪੁ ਪਵਿਤੁ ਸਰੀਰਾ ਹਰਿ ਹਰਿ ਮੰਨਿ ਵਸਾਇ। ” (ਸਰੀਰ) 

- ਸਿਰੀ ੩, ੪੫, ੩:੨ (31) 
“ਏਕਾ ਜੋਤਿ ਜੋਤਿ ਹੈ ਸਰੀਰਾ। ” (ਸਰੀਰ ਵਿਚ) 

- ਮਾਝ ੩, ੨੭, ੧੧੧ (125) 
ਸਰੀਰਿ - 
“ਗੁਰਮੁਖਿ ਦੁਖੁ ਕਦੇ ਨ ਲਗੈ ਸਰੀਰਿ। ? 

- ਮਾਝ ੩, ਅਸ ੨੬, ੪੨੧ (125) 

“ਸਰੀਰਿ ਸਰੋਵਰਿ ਗੁਣ ਪਰਗਟਿ ਕੀਏ । ”” 





ਰਿ 


- ਆਸਾ ੪, ੫2, ੪੧ (367) 


ਸਰੀਰੀ - 
“ਅਰਧ ਸਰੀਰੀ ਨਾਰਿ ਨ ਛੋਡੈ ਤਾ ਤੇ ਹਿੰਦੂ ਹੀ ਰਹੀਐ। ” 


- ਆਸਾ ਕਬ, ੮, ੩੨ (477) 
“ਕੇਸਰਿ ਕੁਸਮ ਮਿਰਗਮੈ ਹਰਣਾ ਸਰਬ ਸਰੀਰੀ ਚੜ੍ਹਣਾ। ” (ਸਰੀਰਾਂ ਤੇ) 
- ਤਿਲੰ ੧, ੨, ੨੭੧ (721) 


ਸਰੀਰੁ - 
“ਇਹੁ ਸਰੀਰੁ ਮਾਇਆ ਕਾ ਪੁਤਲਾ ਵਿਚਿ ਹਉਮੈ ਦੁਸਟੀ ਪਾਈ। ” 
- ਸਿਰੀ ੩, ੪੫, ੨:੧ (31) 
ਸਰੀਰੇ - 
“ਸੈ ਅਵਗਣ ਭਰਪੂਰਿ ਸਰੀਰੇ। ” (ਸਰੀਰ ਵਿਚ) 
- ਵੰਡ ੪, ੧, ੨੧ (561) 
ਸਰੀਰੈ - 
“ਹਰਿ ਜੀਉ ਬਖਸੇ ਬਖਸਿ ਲਏ ਸੁਖ ਸਦਾ ਸਰੀਰੈ। ? 
੍‌ - ਸਿਰੀ ੩, ੬੩, ੧੩ (38) 


(1) ਸਰੀਰ, ਸਰੀਰਾ, ਵੇਖੋ “ਸਰੀਰ” 
(2) ਜੀਵਨ (ਭਾਵ) 
“ਕਹੁ ਨਾਨਕ ਭਵ ਸਾਗਰੁ ਤਰਿਓ ਭਏ ਪੁਨੀਤ ਸਰੀਰਾ । ?” 
- ਆਸਾ ੫, ੧੨੭, ੪੨ (403) 
ਹੋਰ ਰੂਪ: 
ਸਰੀਰਿ - 
“ਆਚਾਰਾ ਵੀਚਾਰੁ ਸਰੀਰਿ। ” (ਜੀਵਨ ਵਿਚ) 
= ਧਨਾ ੧, ਅਸ ੨, ੭੧ (686) 
ਸਰੀਰੁ - 
“ਜਿਨ ਹਰਿ ਅਰਥਿ ਸਰੀਰੁ ਲਗਾਇਆ ਗੁਰ ਸਾਧੂ ਬਹੁ ਸਰਧਾ ਲਾਇ ਮੁਖਿ 
ਧੂੜਾ। ” (ਜੀਵਨ) 
- ਜੈਤ ੪, ੬, ੩:੧ (698) 
(3) ਪ੍ਰਾਣੀ, ਮਨੁਖ, ਲੋਕ 
“ਸਤਜੁਗਿ ਸਭੁ ਸੰਤੋਖ ਸਰੀਰਾ। ? 
- ਆਸਾ ੪, ਛੰਤ ੧੧, ੧:੧ (445) 
“ਸਤਜੁਗਿ ਸਤੁ ਸੰਤੋਖ ਸਰੀਰਾ। ”” 
- ਮਾਰੂ ੧, ਸੋਲਾ ੪, ੩:੧ (1023) 
ਹੋਰ ਰੂਪ: 
ਸਰੀਰੁ - 
“ਧ੍ਰਿਗੁ ਸਰੀਰੁ ਕੁਟੰਬ ਸਹਿਤ ਸਿਉ ਜਿਤੁ ਹੁਣਿ ਖਸਮੁ ਨ ਪਾਇਆ। ” (ਜੀਵ) 
- ਬਿਲਾ ੩, ੧, ੧੨ (796) 
(4) ਆਪਣੇ ਆਪੇ 
“ਰਾਮ ਨਾਮ ਬਿਨੁ ਸਭੈ ਬਿਗੂਤੇ ਦੇਖਹੁ ਨਿਰਖਿ ਸਰੀਰਾ। ” 





594 


- ਸੋਰ ਕਬ, ੧, ੪:੧ (654) 


(1) ਸਰੀਰ, ਵੇਖੋ “ਸਰੀਰ? 
(2) ਜੀਵਨ ਵੇਖੋ “ਸਰੀਰਾ” (2) 
“ਪੁੰਨ ਦਾਨ ਕਾ ਕਰੈ ਸਰੀਰੁ। ” (ਜੀਵਨ) 
- ਸਲੋ ੧, ੧੭੨ (1411) 

(3) ਪ੍ਰਾਣੀ, ਮਨੁੱਖ, ਵੇਖੋ “ਸਰੀਰਾ” (3) 
(4) ਸਰੀਰ ਦੀ ਅਪਣਤ 
“ਰਾਮ ਰਤਨੁ ਤਬ ਪਾਈਐ ਜਉ ਪਹਿਲੇ ਤਜਹਿ ਸਰੀਰੁ । ? 

- ਸਲੋ ਕਬ, ੩੧:੨ (1366) 
(5) ਸਰੀਰਿਕ ਤੌਰ ਤੇ 
“ਕਬੀਰ ਨਾ ਹਮ ਕੀਆ ਨ ਕਰਹਿਗੇ ਨਾ ਕਰਿ ਸਕੈ ਸਰੀਰੁ । ” 

- ਸਲੋ ਕਬ, ੬੨੧੧ (1367) 


(1) ਸਰੋਵਰ, ਵੇਖੋ “ਸਰ? (1) 
“ਗੁਰੁ ਸਰੁ ਸਾਗਰੁ ਬੋਹਿਥਾ ਗੁਰੁ ਤੀਰਥੁ ਦਰੀਆਉ। ” 

- ਸਿਰੀ ੧, ੯, ੩੨ (17) 
“ਕੰਧਿ ਕੁਹਾੜਾ ਸਿਰਿ ਘੜਾ ਵਣਿ ਕੈ ਸਰੁ ਲੋਹਾਰੁ। ” 


- ਸਲੋ ਫਰ, ੪੩੧ (1380) 
(ਦਰਪਣ/ਟਰੰਪ ਪਦ ਛੰਦ “ਕੈਸਰੁ ` ਕਰ ਕੇ ਅਰਥ ਬਾਦਸ਼ਾਹ ਕਰਦੇ ਹਨ) 
(ਸ਼ਬਦਾਰਥ ਤੇ ਸੰਥਿਆ ਅਰਥ ਤਲਾ/ਸਰੋਵਰ ਕਰਦੇ ਹਨ) (“ਗੁਰੂ ਗ੍ਰੰਥ ਕੋਸ਼” ਵਿਚ 


ਅਰਥ “ਸਿਰ” ਕੀਤੇ ਹਨ) 
(2) ਸਮੁੰਦਰ - 
“ਮਛੁਲੀ ਜਾਲੂ ਨ ਜਾਣਿਆ ਸਰੁ ਖਾਰਾ ਅਸਗਾਹੁ । ” 
- ਸਿਰੀ ੧, ਅਸ ੪, ੧੯੧ (55) 
“ਮਾਇਆ ਮੁਈ ਨ ਮਨੁ ਮੁਆ ਸਰੁ ਲਹਰੀ ਮੈ ਮਤੁ। ” (ਸੰਸਾਰ ਸਾਗਰ) 
- ਮਾਰੂ ੧, ੧੦, ੧:੧ (992) 
(3) ਚੰਗਾ - 
“ਤਰੁਣ ਤੇਜੁ ਪਰ ਤ੍ਰਿਅ ਮੁਖੁ ਜੋਹਹਿ ਸਰੁ ਅਪ ਸਰੁ ਨ ਪਛਾਣਿਆ। ” 
- ਸਿਰੀ ਬੇਣੀ, ੧, ੩:੧ (93) 
(4) (ਸੰ.) ਤੀਰ 
“ਸਰੁ ਸੰਧੇ ਆਗਾਸ ਕਉ ਕਿਉ ਪਹੁਚੈ ਬਾਣੁ । ” 
- ਮਾਝ ੧, ਵਾਰ ੨੨ਸ, ੨, ੨੬ (148) 
(5) ਸੁਰ 
“ਸੂਰ ਸਰੁ ਸੋਸਿ ਲੈ ਸੋਮ ਸਰੁ ਪੋਖਿ ਲੈ ਜੁਗਤਿ ਕਰਿ ਮਰਤੁ ਸੁ ਸਨਬੰਧੁ ਕੀਜੈ। ” 
- ਮਾਰੂ ੧, ੯, ੧੧ (991) 


“ਰੋਗੀ ਬ੍ਰਹਮਾ ਬਿਸਨੁ ਸਰੁਦ੍ਾ ਰੋਗੀ ਸਗਲ ਸੰਸਾਰਾ। ” 
- ਭੈਰ ੧, ਅਸ ੧, ੪:੧ (1153) 
ਸਰੂਪ - 





ਰਿ 


(1) ਮੂਰਤ, ਰੂਪ, ਵਜੂਦ 
“ਜਹ ਸਰੂਪ ਕੇਵਲ ਜਗਦੀਸ। ”” 
- ਗਉਂ ੫. ਸੁਖ ੨੧, ੪:੫ (291) 
“ਜੋਤਿ ਸਰੂਪ ਅਨਾਹਦੁ ਵਾਜਿਆ। ” 
- ਆਸਾਂ ੫, ੨, ੩੨ (370) 
ਹੋਰ ਰੂਪ: 
ਸਰੂਪਾ - 
“ਆਨੰਦ ਰੂਪੁ ਅਨੂਪੁ ਸਰੂਪਾ ਗੁਰਿ ਪੂਰੈ ਦੇਖਾਇਆ। ” 
- ਮਾਰੂ ੧, ਸੋਲਾ ੨੧, ੨੩ (1041) 


ਸਰੂਪੀ - 
“ਜਹ ਜੋਤਿ ਸਰੂਪੀ ਜੋਤਿ ਸੰਗਿ ਸਮਾਵੈ। ” (ਜੋਤ ਦੀ ਸ਼ਕਲ (ਸਰੂਪ) ਵਿਚ) 
- ਗਉ ੫. ਸੁਖ ੨੧, ੪:੭ (291) 


ਸਚੂੰਪੂ - 
“ਸਤਿ ਸਰੂਪੁ ਰਿਦੈ ਜਿਨਿ ਮਾਨਿਆ। ” 
- ਗਉਂ ੫. ਸੁਖ ੧੭, ੨:੧ (285) 
(2) ਸੋਹਣੇ ਰੂਪ ਵਾਲੀ, ਮੋਹਣੀ 
“ਤੇਰੀ ਸਿਫਤਿ ਸੁਆਲਿਉ ਸਰੂਪ ਹੈ ਜਿਨਿ ਕੀਤੀ ਤਿਸੁ ਪਾਰਿ ਲਘਾਈ। ” 
- ਗਉਂ ੪, ਵਾਰ ੧:੩ (301) 


- ਆਸਾ ੫, ੧੨, ੧":੧ (374) 


ਸਰੂਪੀ 
“ਜਟਾ ਬਿਕਟ ਬਿਕਰਾਲ ਸਰੂਪੀ ਰੂਪੁ ਨ ਰੇਖਿਆ ਕਾਈ ਹੇ। ” (ਸੋਹਣੇ ਰੂਪ ਵਾਲਾ) 
- ਮਾਰੂ ੧, ਸੋਲਾ ੨, ੫:੩ (1021) 


ਸਰੁਪੁ - 
“ਉਆ ਕਾ ਸਰੂਪੁ ਦੇਖਿ ਮੋਹੀ ਗੁਆਰਨਿ ਮੋ ਕਉ ਛੋਡਿ ਨ ਆਉ ਨ ਜਾਹੂ ਰੇ।” 
- ਗਉਂ ਕਬ, ੬੬, ੧:੨ (338) 
“ਤ੍ਰਿਭਵਣ ਦੇਵਾ ਸਗਲ ਸਰੂਪੁ । ” (ਸੁੰਦਰ) 
- ਆਸਾ ੧, ਅਸ ੫, ੪੧੨ (414) 


(1) ਸਫਲ ਹੋਏ, ਪੂਰੇ ਹੋਏ, ਹੋਰ ਵੇਖੋ “ਸਰੈ” (4) 
“ਜਿਨਿ ਜਿਨਿ ਨਾਮੁ ਧਿਆਇਆ ਤਿਨ ਕੇ ਕਾਜ ਸਰੇ । ” 
- ਮਾਝ ੫. ਬਾਰਾ ੧੪:੧ (136) 

(2) ਸਮੁੰਦਰ 
“ਕਰਿ ਮਜਨੋ ਸਪਤ ਸਰੇ ਮਨ ਨਿਰਮਲ ਮੇਰੇ ਰਾਮ। ”? 

- ਆਸਾ ੧, ਛੰਤ ੨, ੩:੨ (437) 
(3) ਤੁਲ, ਬਰਾਬਰ 
“ਆਪੇ ਕਰੇ ਕਰਾਏ ਕਰਤਾ ਅਵਰੁ ਨ ਦੂਜਾ ਤੁਝੈ ਸਰੇ। ” 





596 


- ਬਿਹਾ ੪, ਵਾਰ ੯:੫ (552) 
(4) ਸਰੋਵਰ - 
“ਗਾਵਉ ਗੁਨ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਣ ਸਬਦ ਸਰੇ । ” 
- ਸਵ ੧, ੨੧ (1389) 


“ਕਵਨ ਉਪਮਾ ਦੇਉ ਕਵਨ ਸੇਵਾ ਸਰੇਉ ਏਕ ਮੁਖ ਰਸਨਾ ਰਸਹ ਜੁਗ ਜੋਰਿ ਕਰ। ? 
- ਸਵ ੪, ਨਲ ੩੨ (1398) 
<<” ਸੰ.) ਉਤਮ 
“ਹਰਿ ਅੰਮ੍ਰਿਤ ਕਥਾ ਸਰੇਸਟ ਊਤਮ ਗੁਰ ਬਚਨੀ ਸਹਜੇ ਚਾਖੀ। ” 
- ਸਿਰੀ ੪, ਵਾਰ ੧੨:੩ (87) 
“ਸਭ ਪਰਵਾਰੈ ਮਾਹਿ ਸਰੇਸਟ। ? (ਉਤਮ, ਪ੍ਰਧਾਨ) 
- ਆਸਾ ੫. ੩, ੪੧੧ (371) 
ਸਰੇਵਉ ---- ਸੇਵਾ ਕਰਾਂ 


“ਸਖੀ ਸਾਜਨੀ ਕੇ ਹਉ ਚਰਨ ਸਰੇਵਉ ਹਰਿ ਗੁਰ ਕਿਰਪਾ ਤੇ ਨਦਰਿ ਕਰੀ। ” 
- ਆਸਾ ੧, ੨੨, ੨੨ (356) 


ਹੋਰ ਰੂਪ: 
ਸਰੇਵਹ - 
“ਤਿਨ ਹਮ ਚਰਣ ਸਰੇਵਹ ਖਿਨੁ ਖਿਨੁ ਪਗ ਧੋਵਹ ਜਿਨ ਹਰਿ ਮੀਠ ਲਗਾਨ ਜੀਉ। ” 


(ਸੇਵੀਏ, ਸੇਵਾ ਕਰੀਏ) 
- ਆਸਾ ੪, ਛੰਤ ੧੨, ੨੨ (446) 
“ਤਿਨ ਚਰਣ ਤਿਨ ਚਰਣ ਸਰੇਵਰ ਹਮ ਲਾਗਹ ਤਿਨ ਕੈ ਪਾਏ ਰਾਮ। ” (ਅਸੀ ਸੇਵਾ 
ਕਰਦੇ ਹਾਂ, ਚਰਣ ਪੂਜਦੇ ਹਾਂ) 
- ਵਡ ੪, ਛੰਤ ੨, ੨੨ (573) 
ਸਰੇਵਹਿ - 
“ਗੁਰ ਚਰਨ ਸਰੇਵਹਿ ਗੁਰਸਿਖ ਤੋਰ। ” (ਪੂਜਦੇ ਹਨ) 
- ਬਸੰ ੧, ੭, ੨੧ (1170) 
ਸਰੇਵਹੁ - 
“ਤਿਸੈ ਸਰੇਵਹੁ ਪ੍ਰਾਣੀਹੋ ਜਿਸ ਦੈ ਨਾਉ ਪਲੈ। ” 
- ਗਉਂ ੫. ਵਾਰ ੮:੧ (320) 
ਸਰੇਵਣੇ - 
“ਗੁਰ ਕੇ ਚਰਣ ਸਰੇਵਣੇ ਤੀਰਥ ਹਰਿ ਕਾ ਨਾਉ।” 
- ਸਿਰੀ ੫, ੧੦੦, ੧੨ (52) 
ਸਰੇਵਤ - 
“ਗੁਰ ਚਰਣ ਸਰੇਵਤ ਦੁਖੁ ਗਇਆ। ” 
- ਬਸੰ ੫, ੧੩, ੧੧ (1183) 
ਸਰੇਵਦੇ - 
“ਜੋ ਦੂਜੈ ਭਾਇ ਸਾਕਤ ਕਾਮਨਾ ਅਰਥਿ ਦੁਰਗੰਧ ਸਰੇਵਦੇ ਸੋ ਨਿਹਫਲ ਸਭੁ 
ਅਗਿਆਨੁ। ”” 





ਗੀ 


- ਸੂਹੀ 8, ੧੧, ੨੨੨ (734) 
ਸਰੇਵਿਆ - 
“ਹਰਿ ਉਤਮੁ ਤਿਨੀ ਸਰੇਵਿਆ ਜਿਨ ਕਉ ਧੁਰਿ ਲਿਖਿਆ ਆਹਿ। ” (ਸੇਵਿਆ) 
- ਗਉਂ ੪, ਵਾਰ ੧੭ਸ, ੪, ੧:੪ (310) 
ਸਰੇਵਿਹੁ - 
“ਤਿਸੈ ਸਰੇਵਿਹੁ ਪ੍ਰਾਣੀਹੋ ਤਿਸੁ ਬਿਨੁ ਅਵਰੁ ਨ ਕੋਇ। ? 
- ਮਲਾ ੧, ਵਾਰ ਦਸ, ੩, ੧:੨ (1281) 
ਸਰੇਵੀ - 
“ਸਦਾ ਸਰੇਵੀ ਇਕ ਮਨਿ ਧਿਆਈ ਗੁਰਮੁਖਿ ਸਚਿ ਸਮਾਵਣਿਆ। ” 
- ਮਾਝ ੩, ੨੮, ੧:੩ (126) 
ਸਰੇਵੀਅਹਿ - 
“ਸਚੇ ਚਰਣ ਸਰੇਵੀਅਹਿ ਭਾਈ ਭੂਮੁ ਭਉ ਹੋਵੈ ਨਾਸੁ। ? 
- ਸੋਰ ੫, ਅਸ ੧, ੩:੧ (639) 
ਸਰੇਵੀਐ - 
“ਸੋ ਹਰਿ ਸਦਾ ਸਰੇਵੀਐ ਜਿਸੁ ਕਰਤ ਨ ਲਾਗੈ ਵਾਰ। ? 
- ਮਲਾ ੧, ਵਾਰ ੬:੧ (1280) 
ਸਰੇਵੈ - 
“ਏਕੁ ਸਰੇਵੈ ਤਾ ਗਤਿ ਮਿਤਿ ਪਾਵੈ ਆਵਣੁ ਜਾਣੁ ਰਹਾਈ। ”” 
- ਰਾਮ ੧, ਓਅੰ ੬:੪ (930) 


(1) ਸ਼ਰਾ, ਵੇਖੋ “ਸਰਾ?” (3) 
“ਸੰਰੈ ਸਰੀਅਤਿ ਕਰਹਿ ਬੀਚਾਰੁ । ?” 
- ਸਿਰੀ ੪, ਵਾਰ ੪ਸ, ੧, ੧:੫ (84) 
(2) ਗੁਜ਼ਾਰਾ ਹੋਵੇ, ਨਿਭੇ, ਪੁਜ ਆਵੇ 
“ਤਿਸੁ ਬਿਨੁ ਕਿਉ ਸੰਰੈ ਹਾਂ। ” 
- ਆਸਾ ੫, ੧੬੧, ੨੬ (410) 
“ਕਹਿ ਰਵਿਦਾਸੁ ਸੁਨਹੁ ਰੇ ਸੰਤਹੁ ਹਰਿ ਜੀਉ ਤੇ ਸਭੈ ਸਰੈ। ” 
- ਮਾਰੂ ਰਵਿ, ੧, ੨:੨ (1106) 
(3) ਬਣ ਆਉਂਦੀ ਹੈ 
“ਮਹਲ ਭਗਤੀ ਘਰਿ ਸੰਰੈ ਸਜਣ ਪਾਹੁਣਿਅਉ। ”? 
- ਗੁਜ ੩, ਵਾਰ ੨੧ਸ, ੩, ੧੨ (517) 


(4) ਪੂਰੇ ਹੋਣ 
“ਕਹੁ ਨਾਨਕ ਭਜੁ ਰਾਮ ਨਾਮ ਨਿਤ ਜਾ ਤੇ ਕਾਜੁ ਸਰੈ। ? 
- ਦੇਵ ੯, ੧, ੨:੨ (536) 


“ਤਬ ਲਗੁ ਕਾਜੁ ਏਕੁ ਨਹੀ ਸਰੈ। ? 

- ਭੈਰ ਕਬ, ੧੪, ੧੨ (1160) 
(ਸੰ.) ਗਿਆਨ ਇੰਦੀਆਂ, ਸਰਵਣ ਇੰਦੀ, ਕੰਨ 
“ਸਨਮੁਖ ਸਹਿ ਬਾਨ ਸਨਮੁਖ ਸਹਿ ਬਾਨ ਹੇ ਮ੍ਰਿਗ ਅਰਪੇ ਮਨ ਤਨ ਪ੍ਰਾਨ ਹੇ ਓਹੁ 


ਬੇਧਿਓ ਸਹਜ ਸਰੋਤ। ” 
- ਆਸਾ ੫. ਛੰਤ ੧੪, ੨੨ (462) 





598 


“ਇਕੁ ਦੇਖਿਆ ਇਕੁ ਮੰਨਿਆ ਇਕੋ ਸੁਣਿਆ ਸੁਵਣ ਸਰੋਤਿ। ” (ਕੰਨਾਂ ਦੀ ਸੁਣਨ 
ਦੀ ਸ਼ਕਤੀ) 

- ਗਉ ੪, ਵਾਰ ੧੬:੪ (310) 
“ਜਨਮਿ ਮੂਏ ਬਿਨੁ ਭਗਤਿ ਸਰੋਤਿ। ” (ਧੁਨੀ, ਅਵਾਜ਼) 


- ਆਸਾ ੧, ਅਸ ੪, ੪:੪ (413) 


(ਸੰ.) ਸੁਣਨ ਵਾਲਾ 
“ਅਨਿਕ ਸਰੋਤੇ ਸੁਨਹਿ ਨਿਧਾਨ। ? 
- ਸਾਰ ੫. ਅਸ ੨, ੬:੩ (1236) 


“ਹਰਿ ਚਰਣਿ ਸਰੋਵਰ ਤਹ ਕਰਹੁ ਨਿਵਾਸੁ ਮਨਾ। ”? 
- ਬਿਹਾ ੫, ਛੰਤ ੫, ੧:੧ (545) 
“ਸੰਤ ਸਰੋਵਰ ਨਾਂਵੈ। ” (ਸੰਤ ਸਰੋਵਰ - ਸਾਧ ਸੰਗਤ) 
- ਸੋਰ ੫, ੫੭, ੩੧੧ (623) 
“ਸੁੰਨਹੁ ਸਪਤ ਸਰੋਵਰ ਥਾਪੇ । ” 
(ਇਹ ਸੱਤ ਸਰੋਵਰ ਹਨ: ਪੰਜ ਗਿਆਨ ਇੰਦ੍ਰੇ, ਮਨ੍ਹ ਤੇ ਬੁੱਧਿ) 
- ਮਾਰੂ ੧, ਸੋਲਾ ੧੭, ੪:੧ (1037) 
“ਸਗਲ ਸਰੋਵਰ ਜੋਤਿ ਸਮਾਣੀ। ”” (ਭਾਵ ਦਿਲ) 
- ਪੁਭਾ ੧, ਅਸ ੨, ੩੩ (1342) 
ਹੋਰ ਰੂਪ: 
ਸਰੋਵਰੰ - 
“ਤੇਨ ਕਲਾ ਅਸਥੰਭੰ ਸਰੋਵਰੰ ਨਾਨਕ ਨਹ ਛਿਜੰਤਿ ਤਰੰਗ ਤੋਯਣਹ । ”” 
- ਸਸ ੫, ੫੩:੪ (1359) 


- ਗਉ ਕਬ, ਥਿਤੀ ੮:੪ (343) 


“ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਗੁਰ ਗਿਆਨ ਮਜਨੁ ਅਪਰੰਪਰਾ। ”” 
- ਗਉਂ ੫. ਬਾਅ ੧ਸ;੫ (250) 


ਸਰੋਵਰੋ - 
“ਅਮਿਅ ਸਰੋਵਰੋ ਪੀਉ ਹਰਿ ਹਰਿ ਨਾਮਾ ਰਾਮ। ? 
- ਬਿਹਾ ੫, ਛੰਤ ੬, ੩:੧ (546) 
ਚੰਗੇ ਲਛਣਾਂ ਵਾਲਾ 
“ਨਾ ਸੋਹੈ ਬਤੀ ਸਲਖਨਾ। ? 
- ਭੈਰ ਨਾਮ, ੨, ੩੨ (1163) 





ਰਿ, 


(ਸਰੀਰਕ ਸੁੰਦਰਤਾ ਦੇ ਪਰੰਪਰਕ ਬੱਤੀ ਲੱਛਣ ਹਨ - ਲੰਮੀਆਂ ਬਾਹਵਾਂ, ਚੋੜੀ 
ਛਾਤੀ, ਆਦਿ ਪੂਰਾ ਵੇਰਵਾ ਹੈ: ਤਿੰਨ ਛੋਟੇ (ਧੋਣ, ਜੰਘਾਂ, ਲਿੰਗ) ਛੇ ਉ-ਚੇ (ਲੱਕ 
ਦੀ ਹੱਡੀ, ਪੇਟ, ਪੱਸਲੀ, ਮੋਢੇ, ਮੂੰਹ, ਹੱਥ ਦੇ ਉਪਰਲੇ ਪਾਸੇ ਤਿੰਨ ਗੰਭੀਰ (ਸੁਰ, 
ਨਾਭੀ, ਸੁਭਾਵ) ਤਿੰਨ ਚੌੜੇ (ਮੱਥਾ ਛਾਤੀ, ਕਮਰ) ਵਿਸਥਾਰ ਵਾਲੇ ਪੰਜ ਦੀਰਘ 
(ਅੱਖਾਂ ਜਬਾੜੇ, ਨਕ, ਵੱਖੀ ਬਾਹਵਾਂ) ਪੰਜ ਸੂਖਮ - (ਤੁਚਾ, ਕੇਸ, ਉੱਗਲਾਂ ਦੀਆਂ 
ਗੱਠਾਂ, ਉੱਗਲਾਂ, ਦੰਦ) ਸਤ ਲਾਲ (ਹੱਥਲੀਆਂ, ਪੈਰਾਂ ਦੀਆਂ ਤਲੀਆਂ, ਅੱਖਾਂ ਦੇ 
ਕੋਏ, ਤਾਲ ਜੀਭ, ਬਹੂ, ਨਹੁੰ) 

ਸੰਲਗਨ ---- ਇਕੋ ਜਿਹਾ ਲਗਿਆ ਹੋਇਆ 
“ਊਚ ਨੀਚ ਬਿਕਾਰ ਸੁਕ੍ਰਿਤ ਸੰਲਗਨ ਸਭ ਸੁਖ ਛਤਰ । ” 

- ਮਾਰੂ ੫. ਅਸ ੩, ੪:੧ (1018) 


“ਆਪੁ ਗਇਆ ਸੁਖੁ ਪਾਇਆ ਮਿਲਿ ਸਲਲੈ ਸਲਲ ਸਮਾਇ। ” 

- ਸਿਰੀ ੧, ਕਨ, ੨੩ (22) 
ਹੋਰ ਰੂਪ: 
ਸਲਿਲ - 
“ਇਹੁ ਤਨੁ ਧਰਤੀ ਬੀਜੁ ਕਰਮਾ ਕਰੋ ਸਲਿਲ ਆਪਾਉ ਸਾਰਿੰਗ ਪਾਣੀ। ”” 

- ਸਿਰੀ ੧, ੨੬, ੧੩ (23) 
ਸਲਲਿ - 
ਆਇਆ। ”” 

- ਮਾਰੂ ਜੈਦੇ ੧, ੨:੧ (1106) 
ਸਲਲੇ - 
“ਹਰਿ ਹਰਿ ਅਗਮ ਅਗੋਚਰੁ ਸੁਆਮੀ ਜਨ ਜਪਿ ਮਿਲਿ ਸਲਲ ਸਲਲੇ। ”” 

- ਨਟ ੪, ੨, ੧੧ (975) 

ਸਲਲੈ - 
“ਆਪੁ ਗਇਆ ਸੁਖੁ ਪਾਇਆ ਮਿਲਿ ਸਲਲੈ ਸਲਲ ਸਮਾਇ। ” 

- ਸਿਰੀ ੧, ੨੨, ੨੩ (22) 


“ਸਚੁ ਜਾਣੈ ਕਚੁ ਵੈਦਿਓ ਤੂ ਆਘੂ ਆਘੂ ਸਲਵੇ । ” 
- ਮਾਰ ੫. ਵਾਰ ੫ਪਸ, ੫, ੨੯੧ (1095) 


ਸਲਾਈਆ --- ਸੁਰਮਚੂ 
“ਡੈ ਕੀਆ ਦੇਹਿ ਸਲਾਈਆ ਨੈਣੀ ਭਾਵ ਕਾ ਕਰਿ ਸੀਗਾਰੋ। ” 
- ਤਿਲੰ ੧, ੪, ੧:੪ (722) 


“ਸਾਲਾਹੀ ਸਚੁ ਸਲਾਹ ਸਚੁ ਸਚੁ ਕੀਮਤਿ ਕਿਨੈ ਨ ਪਾਈ। ”? 
- ਗਉ ੪, ਵਾਰ ੧੮:੨ (311) 





600 


ਹੋਰ ਰੂਪ: 
ਸਲਾਹਹ - 
“ਹਰਿ ਨਾਮੁ ਸਲਾਹਹ ਦਿਨੁ ਰਾਤਿ ਏਹਾ ਆਸ ਆਧਾਰੋ। ” 
- ਆਸਾ ੪, ਛੰਤ ੧੭, ੩:੨ (450) 
ਸਲਾਹਹਿ - 
“ਗੁਰਮੁਖਿ ਪੜਹਿ ਹਰਿ ਨਾਮੁ ਸਲਾਹਹਿ ਦਰਿ ਸਚੈ ਸੋਭਾ ਪਾਵਣਿਆ। ” (ਸਲਾਹੁੰਦੇ 
ਹਨ) 
- ਮਾਝ ੩, ੩੦, ੧":੨ (127) 
ਸਲਾਹਹੁ - 
“ਮਿਲਿ ਸਤਸੰਗਤਿ ਨਾਮੁ ਸਲਾਹਹੁ ਆਤਮ ਰਾਮੁ ਸਖਾਈ ਹੇ । ? 
- ਮਾਰੂ ੧, ਸੋਲਾ ੬, ੭:੩ (1026) 
ਸਲਾਹਣਾ - 
“ਰਸ ਕਸ ਆਪੁ ਸਲਾਹਣਾ ਏ ਕਰਮ ਮੇਰੇ ਕਰਤਾਰ। ” (ਆਪੁ ਸਲਾਹਣਾ-ਖੁਦ 
ਪਸੰਦੀ) 
- ਸਿਰੀ ੧, ੪, ੧:੩ (15) 
“ਗੁਰਮਤੀ ਸਚੁ ਸਲਾਹਣਾ ਜਿਸੁ ਦਾ ਅੰਤੁ ਨ ਪਾਰਾਵਾਰੁ । ? 
- ਸਿਰੀ ੩, ੬੦, ੩੯੧ (37) 


ਸਲਾਹਣੁ - 
“ਸਿਫਤਿ ਸਲਾਹਣੁ ਸਹਜ ਅਨੰਦ। ”” 


- ਆਸਾ ੧, ੧੧, ੩:੧ (352) 
ਸਲਾਹਣੇ - 
“ਵਾਦਿ ਵਿਰੋਧਿ ਸਲਾਹਣੇ ਵਾਦੇ ਆਵਣੁ ਜਾਣੁ । ? 
- ਸਿਰੀ ੧, ਅਸ ੫, ੭੨ (56) 
ਸਲਾਹਦਾ - 
“ਆਪੇ ਆਪਿ ਸਲਾਹਦਾ ਪਿਆਰਾ ਜਨ ਨਾਨਕ ਹਰਿ ਰਸੁ ਧ੍ਰਾਪੈ। ”” 
- ਸੋਰ ੪, ੩, ੪:੩ (605) 
ਸਲਾਹਦੇ - 
“ਮਨਮੁਖ ਅਹੰਕਾਰ ਸਲਾਹਦੇ ਹਉਮੈ ਮਮਤਾ ਵਾਦੁ । ” 
- ਗਉ ੪, ਵਾਰ ੨ਸ, ੪, ੧:੨ (301) 
ਸਲਾਹਨਿ - 
“ਤੇਰੇ ਭਗਤ ਤੇਰੇ ਭਗਤ ਸਲਾਹਨਿ ਤੁਧੁ ਜੀ ਹਰਿ ਅਨਿਕ ਅਨੇਕ ਅਨੰਤਾ। ?” 
- ਆਸਾਂ ੪, ਸੋਪੁ ੧, ੪:੨ (11) 
ਸਲਾਹਾਂ - 
“ਰਸਿ ਰਸਿ ਰਾਮੁ ਰਸਾਲੂ ਸਲਾਹਾ। ”” 
- ਜੈਤ ੪, ੮, ੧:੧ (699) 
ਸਲਾਹਿ - 
“ਸਤਸੰਗਤਿ ਸਤਗੁਰੁ ਪਾਈਐ ਅਹਿਨਿਸਿ ਸਬਦਿ ਸਲਾਹਿ। (ਸਲਾਹ ਕੇ) 
-ਸਿਰੀ ੧, ੨੧, ੧੨" (22) 
ਸਲਾਹਿਆ - 





601 


“ਜਿਨੀ ਗੁਰਮੁਖਿ ਨਾਮੁ ਸਲਾਹਿਆ ਤਿਨਾ ਸਭ ਕੋ ਕਹੇ ਸਾਬਾਸਿ। ”” 
- ਸਿਰੀ ੫, ੭੦, ੪:੧ (42) 
ਸਲਾਹਿਐ - 


“ਨਾਨਕ ਨਾਮਿ ਸਲਾਹਿਐ ਮਨੁ ਤਨੁ ਸੀਤਲੁ ਹੋਇ। ” 
- ਗਉਂ ੫. ਵਾਰ ੧੩ਸ, ੫, ੧:੨ (321) 
ਸਲਾਹਿਹੁ - 
“ਸਲਾਹਿਹੁ ਹਰਿ ਸਭਨਾ ਤੇ ਵਡਾ ਜੋ ਸੰਤ ਜਨਾਂ ਕੀ ਪੈਜ ਰਖਦਾ ਆਇਆ। ” 
- ਬਿਹਾ ੪, ਵਾਰ ੧:੫ (548) 
ਸਲਾਹੀ - 
“ਹਰਿ ਨਿਰਮਲੁ ਗੁਰ ਸਬਦਿ ਸਲਾਹੀ ਸਬਦੋ ਸੁਣਿ ਤਿਸਾ ਮਿਟਾਵਣਿਆ। ”? 
- ਮਾਝ ੩, ਅਸ ੨੦, ੧੧੨ (121) 
“ਕਰਿ ਕਿਰਪਾ ਸਰਬ ਪ੍ਰਤਿਪਲਕ ਪ੍ਰਭ ਕਉ ਸਦਾ ਸਲਾਹੀ। ” 
- ਗੂਜ ੫, ੧੯, ੧":੨ (499) 
ਸਲਾਹ - 
“ਜੋ ਕਿਛੁ ਵਰਤੈ ਤੁਧੈ ਸਲਾਹ) ਸਭ ਤੇਰੀ ਵਡਿਆਈ। ” 
- ਪੁਭਾ ੧, ਅਸ ੪, ੪੨ (1344) 


ਸਲਾਹੀਐ - 
“ਗੁਰਮੁਖਿ ਨਾਮੁ ਸਲਾਹੀਐ ਹਉਮੈ ਨਿਵਰੀ ਭਾਹਿ। ”? 


- ਸਿਰੀ ੧, ੧੭, ੧:"੨ (20) 
ਸਲਾਹੇ - 
- ਮਾਝ ੩, ਅਸ ੧੬, ੧:੩ (118) 
ਸਲਾਹੈ - 
“ਗੁਰਮੁਖਿ ਸਾਚਾ ਸਬਦਿ ਸਲਾਹੈ ਮਨਿ ਸਾਚਾ ਤਿਸੁ ਰੋਗੁ ਗਇਆ। ” 
- ਭੈਰ ੧, ਅਸ ੧, ੯:੧ (1153) 
(1) ਸਲਾਹਣ ਯੋਗ (ਪ੍ਰਭੂ) 
“ਸਬਦਿ ਸਲਾਹੀ ਮਨਿ ਵਸੈ ਹਊਮੈ ਦੁਖੁ ਜਲ ਜਾਉ। ” 
- ਸਿਰੀ ੧, ਅਸ ੮, ੫:੨ (58) 
(2) ਸਲਾਹੁੰਦਾ ਹਾਂ, ਜਸ ਕਰਦਾ ਹਾਂ ਵੇਖੋ “ਸਲਾਹ? 
“ਜਿਉ ਭਾਵੈ ਤਿਉ ਰਾਖਹੁ ਹਰਿ ਜੀਉ ਜਨ ਨਾਨਕ ਸਬਦਿ ਸਲਾਹੀ ਜੀਉ। ” 
- ਸੋਰ ੧, ੯, ੪:੨ (598) 
(ਅ. ਸਲਾਮ) ਅਖਰੀ ਅਰਥ ਕੁਸ਼ਲ, ਸ਼ਾਂਤ, ਪ੍ਰਣਾਮ, ਸਤਿਕਾਰ ਦਾ ਪ੍ਰਗਟਾ 
“ਬਧੇ ਕਰਨਿ ਸਲਾਮ ਖਸਮ ਨ ਭਾਣਿਆ। ? 
- ਮਾਝ ੧, ਵਾਰ ੧੧:੬ (143) 
ਹੋਰ ਰੂਪ: 
ਸਲਾਮੁ - 
“ਕਰਸਨਿ ਤਖਤਿ ਸਲਾਮੁ ਲਿਖਿਆ ਪਾਵਸੀ। ” (ਭਾਵ ਦੀਨ ਮੰਨਣਾ) 
- ਮਾਝ ੧, ਵਾਰ ੧੧:੮ (143) 





602 


“ਤਿਸ ਮੁਲਾ ਕਉ ਸਦਾ ਸਲਾਮੁ । ” (ਸਤਿਕਾਰ, ਨਮਸਕਾਰ) 
- ਭੈਰ ਕਬ, ੧੧, ੧:੪ (1159) 


ਸਲਾਮਤਿ --- (1) (ਅ. ਸਲਾਮਤ) ਸਥਿਤ 
“ਤੂ ਸਦਾ ਸਲਾਮਤਿ ਨਿਰੰਕਾਰ। ” 


- ਜਪੁ ੧, ੧੬:੨੬ (3) 
(2) ਸਲਾਮਤੀ/ਹਫਾਜ਼ਤ/ਸੁਰੱਖਿਅਤਾ /ਸੁਖ ਸਾਂਦ ਨਾਲ 
“ਸਹੀ ਸਲਾਮਤਿ ਘਰਿ ਲੈ ਆਇਆ। ” 
- ਆਸਾ ੫, ੬, ੩੪ (372) 
“ਪੂੰਜੀ ਸਾਬਤੁ ਰਾਸਿ ਸਲਾਮਤਿ ਚੂਕਾ ਜਮ ਕਾ ਫਾਹਾ ਹੇ। ” (ਸੁਰੱਖਿਅਤ) 
- ਮਾਰੂ ੧, ਸੋਲਾ ੧੨, ੧੦:੩ (1032) 
(3) ਜਿਉਂਦਾ ਰਹਿਣ ਵਾਲਾ 
“ਮੀਤ ਸਾਜਨ ਸਰਬ ਗੁਣ ਨਾਇਕ ਸਦਾ ਸਲਾਮਤਿ ਦੇਵਾ। ”” 
- ਧਨਾ ੫, ੩੯, ੨੯੧ (680) 
“ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ । (ਜਿਊਂਦਿਆਂ) 
- ਰਾਮ ਬਸ, ਵਾਰ ੧:੬ (966) 


“ਇਕ ਆਵਹਿ ਇਕ ਜਾਹਿ ਉਠਿ ਰਖੀਅਹਿ ਨਾਵ ਸਲਾਰ । ” 
- ਸਿਰੀ ੧, ੬, ੩:੧ (16) 
“ਸਤਰਿ ਸੈਇ ਸਲਾਰ ਹੈ ਜਾ ਕੇ। ” (ਸਿਪਾਹ ਸਲਾਰ, ਫੌਜ ਦੇ ਸਰਦਾਰ) 
- ਭੈਰ ਕਬ, ੧੫, ੧੧ (1161) 


“ਦਾਧੀਲੇ ਲੰਕਾ ਗੜੁ ਉਪਾੜੀਲੇ ਰਾਵਣ ਬਣੁ ਸਲਿ ਬਿਸਲਿ ਆਣਿ ਤੋਖੀਲੇ ਹਰੀ। ” 
- ਧਨਾ ਤਿਲੋ, ੧, ੫:੧ (695) 
(ਸੰ.) ਨਦੀ, (ਸ਼ੋਰ ਕਰਨ ਵਾਲੀ) 
“ਗੰਗਾ ਕੈ ਸੰਗਿ ਸਲਿਤਾ ਬਿਗਰੀ। ? 
- ਭੈਰ ਕਬ, ੫, ੧੧ (1158) 
-੨੨੮ ਪਾਣੀ ਵੇਖੋ “ਸਲਲ?” 
(ਸੰ.) ਉਖਾੜਨਾ, ਪੁਟਣਾ ਵਾਲਾ/ਕੇਸਾਂ ਸਮੇਤ/ਤੋ” 
“ਰਾਮ ਨਾਮੁ ਖਿਨੁ ਪਲੂ ਨਹੀ ਚੇਤਿਆ ਜਮਿ ਪਕਰੇ ਕਾਲਿ ਸਲੂੰਵੁ। ? 
- ਬਸੰ ੪, ੭, ੧:੨ (1179) 


“ਉਤਮ ਸਲੋਕ ਸਾਧ ਕੇ ਬਚਨ। ”? 
- ਗਉਂ ੫. ਸੁਖ ੨੪, ੩:੧ (295) 


੫ 


ਸਲੋਕੁ - 
“ਸੁਚਾ ਹੋਇ ਕੈ ਜੇਵਿਆ ਲਗਾ ਪੜਣਿ ਸਲੋਕੁ। ? 





603 


- ਆਸਾ ੧, ਵਾਰ ੧੯ਸ, ੧, ੧੨੩ (473) 
ਸਲੋਨੜੀਏ --- ਹੇ ਸੁੰਦਰ/ਸੋਹਣੇ ਨੈਣਾਂ ਵਾਲੀ 
““ਮੂੰਧ ਸਹਜਿ ਸਲੋਨੜੀਏ ਇਕ ਪ੍ਰੇਮ ਬਿਨੰਤੀ ਰਾਮ। ” 
- ਆਸਾਂ ੧, ਛੰਤ ੧, ੨:੧ (436) 


“ਨੈਨ ਸਲੋਨੀ ਸੁੰਦਰ ਨਾਰੀ। ”” 
- ਗਉ ੧, ਅਸ ੧੦, ੩:੧ (225) 


ਇਕ ਭੱਟ ਜਿਸ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ਼ ਹੈ: ਕੇਵਲ ਦੋ ਸਵਯੈ 
ਹਨ ਇਕ ਗੁਰੂ ਅਮਰਦਾਸ ਅਤੇ ਇਕ ਗੁਰੂ ਰਾਮ ਦਾਸ ਜੀ ਦੀ ਉਸਤਤਿ ਵਿਚ। 
“ਗੁਰ ਰਾਮਦਾਸ ਸਚੁ ਸਲੂ ਭਣਿ ਤੂ ਅਟਲੁ ਰਾਜਿ ਅਭਗੁ ਦਲਿ। ”” 

- ਸਵ ੪, ਸਲ, ੧:੬ (1406) 


(੭ ਸਿਘ 11 


(ਸੰ.) ਸੌਣਾ 
“ਅਨਦਿਨੁ ਜਾਗਹਿ ਨਾ ਸਵਹਿ ਜਾਗਤ ਰੈਣਿ ਵਿਹਾਣੀ। ” 
- ਗੂਜ ੩, ਵਾਰ ੧੭:੩ (515) 


“ਕਿਆ ਸਵਣਾ ਕਿਆ ਜਾਗਣਾ ਗੁਰਮੁਖਿ ਤੇ ਪਰਵਾਣੁ । ” 
- ਗਉ ੪, ਵਾਰ ੨੨ਸ, ੪, ੧: ੧ (313) 


ਹੋਰ ਰੂਪ: 


ਸਵਣੁ - 
“ਫਰੀਦਾ ਇਟ ਸਿਰਣੇ ਭੁਇ ਸਵਣੁ ਕੀੜਾ ਲੜਿਓ ਮਾਸਿ। ” 
- ਸਲੋ ਫਰ, ੬੭੧ (1381) 


ਸਵੰਤ - 
“ਖਾਤ ਪੀਵਤ ਸਵੰਤ ਸੁਖੀਆ ਨਾਮੁ ਸਿਮਰਤ ਖੀਨ। ? 
- ਸਾਰ ੫, ੧੦੮, ੧੧੧ (1225) 
ਸਵੰਤੀ - 
“ਸਭ ਨਾਨਕ ਸੁਖਿ ਸਵੰਤੀ। ” 
- ਸੋਰ ੫, ੭੫, ੨:੪ (627) 
(ਫਾ. ਸ਼ੋਰ) ਹੋਣਾ, ਹੋਵੇ 
“ਆਖਿਰ ਬਿਅਫਤਮ ਕਸ ਨ ਦਾਰਦ ਚੂੰ ਸਵਦ ਤਕਬੀਰ। ”? 
੍‌੍ - ਤਿਲੰ ੧, ੧, ੨੨ (721) 
ਸਵੰਦਿਆ --- ਵੇਖੋ “ਸਵਹਿ” ਸਉਦਿਆਂ 
“ਉਠੰਦਿਆ, ਬਹੰਦਿਆ ਸਵੰਦਿਆ ਸੁਖੁ ਸੋਇ। ” 
- ਗਉਂ ੫. ਵਾਰ ੧੩ਸ, ੫, ੧:੧ (321) 


“ਸੁਖਿ ਸਵੰਧਿ ਸੋਹਾਗਣੀ ਪਿਰੁ ਪਾਇਆ ਗੁਣਤਾਸੁ । ? 





604 


- ਮਾਰੂ ੧, ਅਸ ੯, ੩:੨ (1014) 
ਸਵੰਨਵੀ ---- (ਸੰ.) ਸੁੰਦਰ, ਸੋਹਣੀ ਬਣਤ ਵਾਲੀ 


“ਫਰੀਦਾ ਭੰਨੀ ਘੜੀ ਸਵੰਨਵੀ ਟੁਟੀ ਨਾਗਰ ਲਜੁ । ? 
- ਸਲੋ ਫਰ ੬੮੧ (1381) 


“ਗੁਰਿ ਤੁਠੈ ਸਜਣੁ ਮੇਲਿਆ ਜਨ ਨਾਨਕ ਸੁਖਿ ਸਵੰਨਿ। ? 
- ਗਉਂ ੪, ਵਾਰ ਪਸ, ੪, ੧:੨ (302) 
ਹੋਰ ਰੂਪ: 
ਸਵਨੁ - 
“ਨਾਨਕ ਸੁਖਿ ਸਵਨੁ ਸੋਹਾਗਣੀ ਜਿਨ ਸਹ ਨਾਲਿ ਪਿਆਰੁ । ”” 
- ਮਲਾ ੧, ਵਾਰ ੪ਸ, ੨, ੨੨ (1280) 


ਸਵਨਿ - 
“ਨਾਨਕ ਸੁਖਿ ਸਵਨਿ੍‌ ਸੋਹਾਗਣੀ ਸਚੇ ਨਾਮਿ ਸਮਾਇ। ”? 


- ਸਲੋ ੩, ੫੬:੬ (1420) 
ਸਵੰਨਿ੍‌ - 
“ਸੁਤੜੇ ਸੁਖੀ ਸਵੰਨ੍੍‌ ਜੋ ਰਤੇ ਸਹ ਆਪਣੈ। ” 
- ਸਲੋ ੫, ੧੨:੧ (1425) 
ਸਵਰਸਿ ---- ਸੌੱਰਦਾ, ਰਾਸ ਹੁੰਦਾ, ਹੋਰ ਵੇਖੋ “ਸਵਾਰ? 
“ਬਿਨੁ ਗੁਰ ਸਬਦ ਨ ਸਵਰਸਿ ਕਾਜਾ। ” 
- ਗਉ ੧, ਅਸ ੧੦, ੭:੩ (225) 
ਹੋਰ ਰੂਪ: 
ਸਵਰੇ - 
“ਭਇਓ ਕ੍ਰਿਪਾਲ ਠਾਕੁਰੁ ਸੇਵਕ ਕਉ ਸਵਰੇ ਹਲਤ ਪਲਾਤਾ। ”” 
- ਮਾਰੂ ੫. ੫. ੪:੧ (1000) 
ਸਵਰੈ - 
“ਹਰਿ ਕਪੜੋ ਹਰਿ ਸੋਭਾ ਦੇਵਹੁ ਜਿਤੁ ਸਵਰੈ ਮੇਰਾ ਕਾਜੋ । ” 
- ਸਿਰੀ ੪, ਛੰਤ ੧, ੪2੨ (79) 


“ਨਾਨਕ ਧਨੁ ਧੰਨੁ ਧੰਨੁ ਸੋਹਾਗਣਿ ਜਿਨਿ ਪਿਰੁ ਰਾਵਿਅੜਾ ਸਚੁ ਸਵਰਾ। ” 
- ਵਡ ੪, ੩, ੨:੪ (561) 


“ਮਨ ਪਿਆਰਿਆ ਜੀਉ ਮਿਤ੍ਰਾ ਹਰਿ ਲਦੇ ਖੇਪ ਸਵਲੀ। ” 
- ਸਿਰੀ ੫, ਛੰਤ ੨, ੩:੧ (79) 


“ਇਕੁ ਲਖੁ ਪੂਤ ਸਵਾ ਲਖੁ ਨਾਤੀ। ”” 
- ਆਸਾ ਕਬ, ੨੧, ੨੧ (481) 





605 


ਹੋਰ ਰੂਪ: 
ਸਵਾਇਆ - 
“ਹਰਿ ਪੁਰਖੁ ਨ ਕਬਹੀ ਬਿਨਸੈ ਜਾਵੈ ਨਿਤ ਦੇਵੈ ਚੜੈ ਸਵਾਇਆ। ”? 
(ਚੜੇ ਸਵਾਇਆ ਅਖਣਾ ਹੈ, ਵਾਧਾ ਹੁੰਦਾ ਰਹਿਣਾ) (ਚੜੈ ਸਵਾਇਆ ਇਕੱਠਾ ਹੀ 
ਆਇਆ ਹੈ) 
- ਸਿਰੀ ੪, ਛੰਤ ੧, ੫:੪ (79) 

ਸਵਾਈ - 
“ਜਿਉ ਜਿਉ ਨਿੰਦਕ ਨਿੰਦ ਕਰਹਿ ਤਿਉ ਤਿਉ ਨਿਤ ਨਿਤ ਚੜੈ ਸਵਾਈ। ” 

- ਗਉ ੪, ਵਾਰ ੧੩ਸ, ੪, ੧:੫ (307) 


ਸਵਾਈਆ - 
“ਗੁਰ ਪੂਰੇ ਕੀ ਦਾਤਿ ਨਿਤ ਦੇਵੈ ਚੜ੍ਹ ਸਵਾਈਆ। ” 
- ਸਾਰ ੪, ਵਾਰ ੩੪:੧ (1250) 


ਸਵਾਹ 
“ਸਤਿਗੁਰੁ ਜਿਨਿ ਧਿਆਇਆ ਸੇ ਕੜਿ ਨ ਸਵਾਹੀ। ” 

- ਸਿਰੀ ੪, ਵਾਰ ੧੪:੧ (88) 
ਸਵਾਰੇ, ਰਾਸ ਕਰੇ, ਠੀਕ ਕਰੇ ਵੇਖੋ “ਸਵਰਸਿ ” 
“ਮਿਲਿ ਸਤਿਗੁਰ ਸਭਿ ਕਾਜ ਸਵਾਰ। ? 

- ਗੋਂਡ ੫, ੧੬, ੪:੨ (867) 


ਹੋਰ ਰੂਪ: 


ਸਵਾਰਸੀ - 
“ਜਿਨ ਕਉ ਭਾਡੈ ਭਾਉ ਤਿਨਾ ਸਵਾਰਸੀ। ”? 
- ਸੂਹੀ ੧, ੫, ੧੧ (729) 
ਸਵਾਰਹਿ - 
“ਤੂੰ ਆਪੇ ਹੀ ਘੜਿ ਭੰਨਿ ਸਵਾਰਹਿ ਨਾਨਕ ਨਾਮਿ ਸੁਹਾਵਣਿਆ। ” 
- ਮਾਝ ੩, ਅਸ ੬, ੮:੩ (113) 
ਸਵਾਰਹੁ - 
“ਅਪਨਾ ਕਾਜੁ ਸਵਾਰਹੁ ਆਪੇ ਸੁਖਦਾਤੇ ਗੋਸਾਈ। ”? 
- ਮਲਾ ੧, ਅਸ ੧, ੮:੧ (1273) 
ਸਵਾਰਣਹਾਰ - 
“ਪੂਰੈ ਪੂਰਾ ਕਰਿ ਛੋਡਿਆ ਹੁਕਮਿ ਸਵਾਰਣਹਾਰ। ”(ਸਵਾਰਣ ਵਾਲਾ) 
- ਸਿਰੀ ੪, ਵਾਰ ੧੮ਸ, ੩, ੨:੩ (90) 
“ਚਲਣ ਸਾਰ ਨ ਜਾਣਨੀ ਕਾਜ ਸਵਾਰਣਹਾਰ। ” (ਆਪਣੇ ਧੰਧਿਆਂ ਵਿਚ ਲੱਗੇ ਹਨ) 
- ਸੂਹੀ ੩, ਵਾਰ ੭ਸ, ੨, ੧੨ (787) 
ਸਵਾਰਣਹਾਰਾ - 
“ਨਾਨਕ ਸਚੁ ਸਵਾਰਣਹਾਰਾ। ” (ਸਵਾਰਣ ਵਾਲਾ) 
- ਆਸਾ ੧, ਸੋਦ ੨, ੪:੪ (9) 
“ਗੁਰਮੁਖਿ ਹੋਵੈ ਸੋਈ ਬੁਝੈ ਸਚਿ ਸਵਾਰਣਹਾਰਾ। ”” 
(ਸਚ ਦੁਆਰਾ ਆਪਣੇ ਆਪ ਨੂੰ ਸੁਧਾਰਦਾ ਹੈ) 





606 


- ਵਡ ੩, ਛੰਤ ੫, ੪:੪ (571) 


ਸਵਾਰਣਹਾਰੁ - 
“ਸਚਾ ਸਬਦੁ ਨ ਸੇਵਿਓ ਸਭਿ ਕਾਜ ਸਵਾਰਣਹਾਰੁ । ? 


- ਸਿਰੀ ੩, ੫੩, ੧:੪ (34) 
“ਘੜੀ ਮੁਹਤ ਕਾ ਪਾਹੁਣਾ ਕਾਜ ਸਵਾਰਣਹਾਰੁ । ” (ਆਪਣਾ ਕਾਰਜ ਸਵਾਰ ਲਵੇ) 
- ਸਿਰੀ ੫, ੭੪, ੧੧ (43) 
ਸਵਾਰਣਹਾਰੋ - 
“ਢਾਹੇ ਢਾਹਿ ਉਸਾਰੇ ਆਪੇ ਹੁਕਮਿ ਸਵਾਰਣਹਾਰੋ। ? 
- ਵਡ ੧, ਅਲਾ ੧, ੩:੫ (579) 


ਸਵਾਰਣਾ - 
“ਅੰਗੀਕਾਰੁ ਓਹੁ ਕਰੇ ਤੇਰਾ ਕਾਰਜ ਸਭਿ ਸਵਾਰਣਾ । ”” 
- ਰਾਮ ੩, ਅਨੰ ੨:੩ (917) 
ਸਵਾਰਣਿਆ - 
“ਨਾਨਕ ਨਾਮੁ ਧਿਆਇ ਸਦਾ ਤੂੰ ਜੰਮਣੁ ਮਰਣੁ ਸਵਾਰਣਿਆ। ” 
੍‌੍ - ਮਾਝ ੩, ਅਸ ੨, ੮:੩ (110) 
ਸਵਾਰਤਾ - 
“ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ। ” 
- ਧਨਾ ਧੰਨਾ ੧, ੧੨ (695) 
ਸਵਾਰਨਹਾਰਾ - 
“ਨਾਨਕ ਆਪਿ ਸਵਾਰਨਹਾਰਾ। ”” 
- ਗਉ ੫. ਬਾਅ ੮:੮ (251) 
ਸਵਾਰਿ - 
“ਮਨੁ ਤਨੁ ਧਨੁ ਜਿਨਿ ਪੁਭਿ ਦੀਆ ਰਖਿਆ ਸਹਜਿ ਸਵਾਰਿ। ” 
- ਸਿਰੀ ੫, ੮੪, ੧੧ (47) 
“ ਹੁਕਮੀ ਭਾਂਡੇ ਸਾਜਿਆ ਤੂੰ ਆਪੇ ਭੰਨਿ ਸਵਾਰਿ ਜੀਉ। ” 
੍‌੍ - ਸਿਰੀ ੧, ਅਸ ੨੮, ੨੨੦੩ (73) 
ਸਵਾਰਿਓ - 
“ਕਾਜੁ ਉਆ ਕੋ ਲੇ ਸਵਾਰਿਓ ਤਿਲੁ ਨ ਦੀਨੋ ਦੋਸੁ । ” 
- ਮਾਰੂ ੫, ਅਸ ੩, ੧੨ (1017) 
ਸਵਾਰਿਓਨੁ - 
“ਹਲਤੁ ਪਲਤੁ ਸਵਾਰਿਓਨੁ ਨਿਚਹਲ ਦਿਤੀਅਨੁ ਜਾਇ। ”” 
- ਮਾਝ ੫, ਬਾਰ ੧੩:੭ (136) 
ਸਵਾਰਿਅਨੁ - 
“ਸਭੇ ਕਾਜ ਸਵਾਰਿਅਨੁ ਲਾਹੀਅਨੁ ਮਨ ਕੀ ਭੁਖ ਜੀਉ। ” 
- ਸਿਰੀ ੫, ਅਸ ੨੯, ੭੩ (73) 
ਸਵਾਰਿਆ - 
“ਦ੍ਰਿਸ਼ਟਿ ਧਾਰਿ ਅਪਨਾ ਦਾਸੁ ਸਵਾਰਿਆ। ” (ਸਿਧੇ ਰਾਹ ਪਾਇਆ) 
- ਮਾਝ ੫, ੪੬, ੪:੧ (108) 
ਸਵਾਰਿਐ - 





607 


“ਸਭੇ ਕਾਜ ਸਵਾਰਿਐ ਜਾ ਤੁਧੁ ਭਾਵੰਦਾ। ” 

- ਮਾਰੂ ੫, ਵਾਰ ੭:੮ (1096) 
ਸਵਾਰੀ - 
“ਹਮਰੈ ਹਰਿ ਧੜਾ ਜਿ ਹਲਤੁ ਪਲਤੁ ਸਭੁ ਸਵਾਰੀ। ” 


ਸਵਾਰੀਓਨੁ - 
“ਸੋਹਾਗਣੀ ਆਪਿ ਸਵਾਰੀਓਨੁ ਲਾਇ ਪ੍ਰੇਮ ਪਿਆਰੁ । ? 
- ਆਸਾ ੩, ਅਸ ੩੦, ੨੯੧ (426) 


- ਰਾਮ ੪, ੫੪, ੩:੪ (366) 


ਸਵਾਰੀਅਹਿ - 
“ਕਾਰਜ ਸਭਿ ਸਵਾਰੀਅਹਿ ਗੁਰ ਕੀ ਚਰਣੀ ਲਾਗੁ । ” 
- ਸਿਰੀ ੫, ੮੫, ੨੨ (47) 


ਸਵਾਰੀਆਂ - 
“ਮਹਲਾ ਮੰਝਿ ਨਿਵਾਸੁ ਸਬਦਿ ਸਵਾਰੀਆ। ” (ਸ਼ਬਦ ਦੁਆਰਾ ਸਵਾਰੇ ਹੋਏ) 
- ਮਾਝ ੧, ਬਾਅ ੨੨੪੩ (148) 
ਸਵਾਰੀਆਸੁ - 
“ਸਬਦਿ ਸਵਾਰੀਆਸੁ ਅੰਮ੍ਰਿਤੁ ਪੀਵਿਆ। ? (ਅਸੀਂ ਸਵਾਰੀਆਂ ਗਈਆਂ) 
- ਮਾਝ ੧, ਵਾਰ ੨੨੦੮ (148) 
ਸਵਾਰੀਐ - 
“ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ। ” 
- ਆਸਾ ੧, ਵਾਰ ੨੦੪੫ (474) 
ਸਵਾਰੇ - 
“ਸਚੀ ਬਾਣੀ ਸਬਦਿ ਸਵਾਰੇ। ? 
- ਮਾਰੂ ੩, ਸੋਲਾ ੧੧, ੧੪:੨ (1055) 
“ਅਨਦਿਨੁ ਭਗਤਿ ਕਰਹਿ ਗੁਰ ਆਗੈ ਗੁਰ ਕੈ ਸਬਦਿ ਸਵਾਰੇ । ”” 
- ਸਾਰ ੪, ੩, ੧੨ (1199) 
ਸਵਾਰੈ - 
“ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ । ? 
- ਗਉ ੫. ਸੁਖ ੧੮, ੧:੯ (286) 


(1) ਰਾਸ ਕਰੇ, ਸਵਾਰੇ ਵੇਖੋ “ਸਵਾਰ? 
(2) ਸਫਲ ਕਰੇ 
“ਨਾਨਕ ਜਨਮ ਸਵਾਰਹਿ ਆਪਣਾ ਕੁਲ ਭੀ ਛੁਟੀ ਨਾਲਿ। ? 
- ਸੂਹੀ ੩, ਵਾਰ ੧ਸ, ੩, ੨੨ (385) 
“ਸਬਦਿ ਮਰਹਿ ਸੇ ਮਰਣੁ ਸਵਾਰਹਿ। ” (ਮੌਤ ਸਫਲੀ ਕਰੇ) 
- ਮਾਰੂ ੩, ਸੋਲਾ ੨੩, ੩:੧ (1067) 


ਹੋਰ ਰੂਪ: 
ਸਵਾਰਨਿ - 
“ਨਾਨਕ ਜਨਮੁ ਸਵਾਰਨਿ ਆਪਣਾ ਕੁਲ ਕਾ ਕਰਨਿ ਉਧਾਰੁ । ” 
- ਬਿਹਾ ੪, ਵਾਰ ੧੧ਸ, ੩, ੨:੨ (552) 


ਸਵਾਰਿ - 





608 


“ਨਿਰਮਲ ਜੋਤਿ ਤਿਨ ਪ੍ਰਾਣੀਆ ਓਇ ਚਲੇ ਜਨਮੁ ਸਵਾਰਿ ਜੀਉ। ? 

- ਸਿਰੀ ੧, ਅਸ ੨੮, ੨੩੩ (73) 
ਸਵਾਰਿਆ - 
“ਬ੍ਰਹਮੁ ਬੀਚਾਰਿਆ ਜਨਮੁ ਸਵਾਰਿਆ ਪੂਰਨ ਕਿਰਪਾ ਪੂਭਿ ਕਰੀ। ” 

੍‌੍ - ਸਿਰੀ ੫, ਛੰਤ ੩, ੫:੩ (81) 

ਸਵਾਰੀ - 
“ਜਨਮ ਸਵਾਰੀ ਆਪਣਾ ਭਾਈ ਕੁਲੁ ਭੀ ਲਈ ਬਖਸਾਇ। ”” 

- ਸੋਰ ੩, ਅਸ ੨, ੭":੨ (638) 


- ਗਉਂ ੫, ੧੦੮, ੧":੨ (201) 


- ਬਸੰ ੩, ੯, ੧:੧ (1174) 


“ਬਹੁ ਰਸੁ ਸਾਲਣੇ ਸਵਾਰਦੀ ਖਟ ਰਸ ਮੀਠੇ ਪਾਇ। ”” 
- ਸਲੋ ੩, ੧੨੨ (1413) 


- ਸੂਹੀ ਰਵਿ, ੨, ੩੧੧ (794) 


(1) ਠੀਕ ਕਰਕੇ, ਰਾਸ ਕਰਕੇ, ਵੇਖੋ “ਸਵਾਰਸਿ? 
(2) ਚੰਗੀ ਤਰ੍ਹਾਂ, ਵਧੀਆ ਰੂਪ ਵਿਚ 
“ਨਾਭਿ ਕਮਲ ਤੇ ਬ੍ਰਹਮਾ ਉਪਜੇ ਬੇਦ ਪੜਹਿ ਮੁਖਿ ਕੰਠਿ ਸਵਾਰਿ।” 
- ਗੂਜ ੧, ੨, ੧:੧ (489) 
(3) ਸਿਰਜ ਕੇ, ਵੇਖੋ “ਸਿਰਜੀਆ” 
“ਹਰਿ ਆਪੇ ਸ਼੍ਹਿਸਟਿ ਸਵਾਰਿ ਸਿਰਿ ਧੰਧੈ ਲਾਇਦਾ। ”” 
- ਸੋਰ ੪, ਵਾਰ ੫:੨ (644) 


ਹੋਰ ਰੂਪ: 
ਸਵਾਰਿਓਨੁ - 
“ਆਪੇ ਪਿੰਡੁ ਸਵਾਰਿਓਨੁ ਵਿਚਿ ਨਵਨਿਧਿ ਨਾਮੁ। ? 
- ਮਾਰੂ ੩, ਵਾਰ ੧੩:੧ (1090) 


ਸਵਾਰਿਅਉ - 
“ਨੇਜਾ ਨਾਮ ਨੀਸਾਣੁ ਸਤਿਗੁਰ ਸਬਦਿ ਸਵਾਰਿਅਉ। ”” 
- ਸਵ ੫, ਕਲ ੯, ੧:੨ (1408) 
ਸਵਾਰਿਆ - 
“ਸਹਜ ਗੁਫਾ ਮਹਿ ਤਾੜੀ ਲਾਈ ਆਸਣੁ ਉਚ ਸਵਾਰਿਆ ਜੀਉ।” 
- ਮਾਝ ੫. ੧੦. ੧:੩ (97) 
ਸਵਾਰੇ - 





609 


“ਆਪਨ ਆਪਿ ਆਪਿ ਪ੍ਰਭੁ ਠਾਕੁਰੁ ਪੁਭੁ ਆਪੇ ਸ਼੍ਰਿਸਟਿ ਸਵਾਰੇ। ” (ਸਿਰਜਦਾ ਹੈ) 
- ਨਟ ੪, ਅਸ ੪, ੮:੧ (982) 
(4)ਸਫਲ, ਵੇਖੋ “ਸਵਾਰਹਿ? 
“'ਦੁਲਭ ਦੇਹ ਸਵਾਰਿ। ” (ਸਫਲ ਕਰ) 
- ਰਾਮ ੫, ੪੧, ੧:੧ (895) 


(1) ਸੰਵਾਰਿਆ, ਸਿੰਗਾਰਿਆ, ਸਜਾਇਆ 
“ਹਰਿ ਕਾ ਗ੍ਰਿਹਿ ਹਰਿ ਆਪਿ ਸਵਾਰਿਓ ਹਰਿ ਰੰਗ ਰੰਗ ਮਹਲ ਬੇਅੰਤ ਲਾਲ ਲਾਲ 
ਹਰਿ ਲਾਲ। ”” 
- ਨਟ ੪, ੭, ੧:੧ (977) 
ਹੋਰ ਰੂਪ: 
ਸਵਾਰਿਅਨੁ- 
“ਨਾਨਕ ਨਾਮੇ ਲਾਇ ਸਵਾਰਿਅਨੁ ਸਬਦੇ ਲਏ ਮਿਲਾਇ। ”” 
- ਆਸਾ ੩, ੩੧, ੮:੨ (427) 
ਸਵਾਰਿਆ - 
“ਜਿਨਿ ਤੂੰ ਸਾਜਿ ਸਵਾਰਿਆ ਹਰਿ ਸਿਮਰਿ ਹੋਇ ਉਧਾਰੁ । ” 
- ਸਿਰੀ ੫, ੯੫, ੧੨ (51) 
ਸਵਾਰਿਆ - 
“ਪਾਰਬ੍ਰਹਮਿ ਸਾਜਿ ਸਵਾਰਿਆ। ” (ਸੁਹਣਾ ਬਣਾਇਆ) 
- ਸੋਰ ੫, ੭੪, ੧:੧ (727) 


“ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ। ? (ਵਡਿਆਈ ਦਿਤੀ) 
- ਰਾਮ ਬਸ, ਵਾਰ ੭:੧ (968) 


ਸਵਾਰੀ - 
“ਸਬਦਿ ਸਵਾਰੀ ਸੋਹਣੀ ਪਿਰੁ ਰਾਂਵੈ ਗੁਣ ਨਾਲਿ। ”” 
- ਸਿਰੀ ੧, ਅਸ ੫, ੩:੩ (56) 
ਸਵਾਰੇ - 
“ਗਾਵਹਿ ਈਸਰੁ ਬਰਮਾ ਦੇਵੀ ਸੋਹਨਿ ਸਦਾ ਸਵਾਰੇ। ”” 
- ਜਪੁ ੧, ੨੭੧੬ (6) 
“ਜਿਨਿ ਤੁਮ ਸਿਰਜੇ ਸਿਰਜਿ ਸਵਾਰੇ ਤਿਸੁ ਧਿਆਵਹੁ ਦਿਨੁ ਰੈਨੇਹੀ। ” 
- ਸੋਰ ੫, ੪, ੪੧੧ (609) 
(2) ਸੁਧਾਰ ਲਿਆ 
“ਕਰਿ ਕਿਰਪਾ ਨਾਮੁ ਹਰਿ ਦੀਓ ਸਹਜਿ ਸੁਭਾਇ ਸਵਾਰਿਓ। ” 
- ਨਟ ੫, ੪, ੧੧੨ (979) 
(3) ਸਵਾਰਨਾ, ਠੀਕ ਕਰਨਾ, ਵੇਖੋ “ਸਵਾਰਹਿ ? 


(1) ਸਵਾਰਿਆ, ਸੁਧਾਰਿਆ, ਰਾਸ ਕੀਤਾ, ਵੇਖੋ “ਸਵਾਰ” 
(2) ਸ਼ਿੰਗਾਰਿਆ, ਵੇਖੋ “ਸਵਾਰਿਓ” (1) 
(3) ਲਗਿਆਂ, ਸਮੇ 
“ਅੰਤਰਿ ਗਾਵਉ ਬਾਹਰਿ ਗਾਵਉ ਗਾਵਉ ਜਾਗਿ ਸਵਾਰੀ। ”? 
- ਆਸਾ ੫, ੧੨੨, ੧੧੧ (401) 





610 


- ਗੂਜ ੫, ੨੪, ੧੧ (500) 


“ਮੇਰੇ ਪੁਭਿ ਸਰਧਾ ਭਗਤਿ ਮਨਿ ਭਾਵੈ ਜਨ ਕੀ ਪੈਜ ਸਵਾਰੇ। ? (ਰੱਖਦਾ ਹੈ) 
- ਨਟ ੪, ਅਸ ੪, ੧:੨ (982) 


ਸਵਾਰੈ - 
“ਆਦਿ ਜੁਗਾਦਿ ਪੁਭ ਕੀ ਵਡਿਆਈ ਜਨ ਕੀ ਪੈਜ ਸਵਾਰੈ । ? 

- ਸਾਰ ੫, ੬੮, ੧੨ (1217) 
(5) ਸਨਮਾਨੀ, ਸਤਿਕਾਰੀ, ਮਾਨ ਬਖਸ਼ਿਆ 
“ਸਚੈ ਭਾਇ ਪਿਆਰੀ ਕੰਤਿ ਸਵਾਰੀ ਹਰਿ ਹਰਿ ਸਿਉ ਨੇਹੁ ਰਚਾਇਆ। ” 

- ਵਡ ੩, ਛੰਤ ੧, ੧:੩ (567) 
(6) ਸਫਲ ਕਰਨਾ, ਵੇਖੋ “ਸਵਾਰਹਿ” (2) 
(7) ਬਣਾ ਲਿਆ ਹੈ 
“ਈਤ ਊਤ ਕੀ ਓਟ ਸਵਾਰੀ। ” 

- ਸੂਹੀ ੫, ੩੦, ੧੨ (743) 


ਸਵਾਰੀਅ --- ਰਚੀ, ਸਿਰਜੀ, ਵੇਖੋ “ਸਵਾਰਿ” (3) 


“ਬ੍ਹਮਾ ਗੁਣ ਉਚਰੈ ਜਿਨਿ ਹੁਕਮਿ ਸਭ ਸ੍ਰਿਸਟਿ ਸਵਾਰੀਅ। ”? 
- ਸਵ ੧, ੯੪ (1390) 


ਹੋਰ ਰੂਪ: 
ਸਵਾਰੀਅਹਿ 


“ਘਰ ਮੰਦਰ ਮਹਲ ਸਵਾਰੀਅਹਿ ਕਿਛੁ ਸਾਥਿ ਨ ਜਾਈ। ”” 
- ਸੋਰ ੪, ਵਾਰ ੧੫:੨ (648) 


(1) ਖਿੜਦਾ ਹੈ 
“ਸੰਤੈ ਸੰਤੁ ਮਿਲੈ ਮਨੁ ਬਿਗਸੈ ਜਿਉ ਜਲ ਮਿਲਿ ਕਮਲ ਸਵਾਰੇ । ” 
- ਨਟ ੪, ੬, ੬:੨ (983) 

(2) ਸਵਾਰਦਾ ਹੈ, ਸਫਲ ਕਰਦਾ ਹੈ, ਵੇਖੋ “ਸਵਾਰਹਿ” (2) 
(3) ਸਿਰਜਦਾ ਹੈ, ਵੇਖੋ “ਸਵਾਰਿ” (3) 
(4) ਸ਼ਿੰਗਾਰਦਾ, ਸਜਾਂਦਾ ਹੈ ਵੇਖੋ “ਸਵਾਰਿਓ” (1) 
(5) ਸਵਾਰਦਾ ਹੈ, ਰਾਸ ਕਰਦਾ ਹੈ ਵੇਖੋ “ਸਵਾਰ” 
(1) ਸਵਾਈ ਨਿੰਦਾ ਵਿਚ ਰੱਖਦਾ ਹੈ 
“ਜਾਹਿ ਸਵਾਰੈ ਸਾਝ ਬਿਆਲ। ” 

- ਗਉ ੧, ੧੧, ੩:੧ (154) 
(2) ਸਵਾਰਦਾ ਹੈ, ਵੇਖੋ “ਸਵਾਰ” 
(3) ਸਵੇਰੇ - 
“ਰਾਮ ਨਾਮੁ ਹਰਿ ਟੇਕ ਹੈ ਨਿਸਿ ਦਉਤ ਸਵਾਰੈ । ? 





611 


- ਆਸਾ ੧, ਅਸ ੨੨, ੬੨ (422) 
(4) ਸਵਾਰਦਾ ਹੈ, ਰਾਸ ਕਰਦਾ/ਪੂਰੇ ਕਰਦਾ ਹੈ 
“ਪਸੂ ਮੰਰੈ ਦਸ ਕਾਜ ਸਵਾਰੈ। ” 


- ਗੋਂਡ ਕਬ, ੨, ੧੨ (870) 
(5) ਸਫਲ ਕਰੇ, ਵੇਖੋ “ਸਵਾਰਹਿ” (2) 
(6) ਠੀਕ ਕਰ 
“ਛਾਪਰੁ ਬਾਂਧਿ ਸਵਾਰੈ ਤ੍ਰਿਣ ਕੋ ਦੁਆਰੈ ਪਾਵਕੁ ਜਾਰੈ। ” 
- ਸਾਰ ੫, ੧੦, ੧੧੨ (1205) 
“ਓਹੁ ਮਾਂਗ ਸਵਾਰੈ ਬਿਖੈ ਕਉ ਓਹੁ ਸਿਮਰੈ ਹਰਿ ਨਾਮੁ। (ਠੀਕ ਕਰਦੀ ਹੈ, 
ਸਿੰਗਾਰਦੀ ਹੈ) 
- ਸਲੋ ਕਬ, ੧੬੦੦੨ (1373) 
(7) ਰਖ ਲਵੇ, ਵੇਖੋ “ਸਵਾਰੀ” (4) 
ਸਵਾਲਿਆ --- ਸਵਾਇਆ 
“ਜਾ ਤਿਨਿ ਸਵਾਲਿਆ ਤਾਂ ਸਵਿ ਰਹਿਆ ਜਗਾਏ ਤਾਂ ਸੁਧਿ ਹੋਇ। ” 
- ਬਿਹਾ ੪, ਵਾਰ ੧੬ਸ, ੩, ੨੨ (554) 
“ਜਾ ਤਿਨਿ ਸਵਾਲਿਆ ਤਾਂ ਸਵਿ ਰਹਿਆ ਜਗਾਏ ਤਾਂ ਸੁਧਿ ਹੋਇ। ? 
- ਬਿਹਾ ੪, ਵਾਰ ੧੬ਸ, ੩, ੨੨ (554) 
“ਆਵਣ ਜਾਣਾ ਠਾਕਿਆ ਸੁਖਿ ਸਹਜਿ ਸਵੀਜੈ। ? 
- ਮਾਰੂ ੩, ਵਾਰ ੭:੫ (1089) 
“ਤਨਿ ਮਨਿ ਸ਼ਾਂਤਿ ਹੋਇ ਅਧਿਕਾਈ ਰੋਗੁ ਕਾਟੈ ਸੂਖਿ ਸਵੀਜੈ। ” (ਸਵੀਂਏ) 
- ਕਲਿ ੪, ਅਸ ੫, ੩੨ (1326) 


- ਸੂਹੀ ਰਵਿ, ੫, ੨:੪ (794) 


- ਸੂਹੀ ਰਵਿ, ੩, ੨੨ (794) 


“ਸਿਮਰਿ ਧਿਆਇ ਗਾਇ ਗੁਨ ਗੋਬਿੰਦ ਦਿਨੁ ਰੈਨਿ ਸਾਝ ਸਵੇਰੈ । ” 
- ਦੇਵ ੫, ੧੨, ੧":੨ (530) 


“ਸੁਪਨੈ ਸੁਖੁ ਨ ਪਾਵਈ ਦੁਖ ਮਹਿ ਸਵੈ ਸਮਾਇ। ” 

- ਸਿਰੀ ੩, ੧੯, ੨੨ (65) 
(2) ਲੀਨ ਹੁੰਦੇ ਹਨ 
“ਗੁਣ ਗਾਵਹਿ ਗੁਣ ਉਚਰਹਿ ਗੁਣ ਮਹਿ ਸਵੈ ਸਮਾਇ। ” 





612 


- ਸਲੋ ੩, ੨੨੦੩ (1423) 


“ਓਇ ਲੋਚਨਿ ਓਨਾ ਗੁਣੈ ਨੋ ਓਇ ਅਹੰਕਾਰਿ ਸੜੰਦੇ । ” 
- ਗਉਂ ੪, ਵਾਰ ੧੨:੫ (306) 
--- ਸੜਿਆ ਹੈ 
“ਕੈ ਦੋਖੜੈ ਸੜਿਓਹਿ ਕਾਲੀ ਹੋਈਆ ਦੇਹੁਰੀ ਨਾਨਕ ਮੈ ਤਨਿ ਭੰਗੂ । ” 
- ਸਲੋ ੧, ੩੦੧੨ (1412) 


“ਸਚਿ ਸੁਹਾਗਣਿ ਸਾ ਭਲੀ ਪਿਰਿ ਮੋਹੀ ਗੁਣ ਸੰਗਿ। ? 
- ਸਿਰੀ ੧, ਅਸ ੬, ੬:੩ (57) 
“ਜੋ ਪਾਵਹਿ ਭਾਂਡੈ ਵਿਚਿ ਵਸਤੁ ਸਾ ਨਿਕਲੈ ਕਿਆ ਕੋਈ ਕਰੇ ਵੇਚਾਰਾ। ” 
- ਆਸਾ ੪, ਛੰਤ ੧੭, ੨੩ (449) 
(2) ਜਿਹਾ, ਵਰਗਾ 
“ਹਰਿ ਸਾ ਪੁੀਤਮੁ ਕਰਿ ਮਨ ਮੀਤ। ” 
- ਗਉਂ ੫, ੧੦੮, ੧":੧ (187) 
“ਜਾ ਕੈ ਹਰਿ ਸਾ ਠਾਕੁਰੁ ਭਾਈ। ”? 
- ਗਉਂ ਕਬ, ੨੨, ੧:੧ (328) 
“ਆਪੁ ਬੀਚਾਰਿ ਮਾਰਿ ਮਨੁ ਦੇਖਿਆ ਤੁਮ ਸਾ ਮੀਤੁ ਨ ਅਵਰੁ ਕੋਈ । ? 
- ਆਸਾ ੧, ੨੨, ੩੯੧ (356) 
(3) ਸੀ 
“ਹੋਣਾ ਸਾ ਸੋਈ ਫੁਨਿ ਹੋਸੀ ਸੁਖੁ ਦੁਖੁ ਕਹਾ ਦਿਖਾਇਓ। ” 
- ਗਉ ੫, ੧੨੩”, ੨:੨ (205) 
“ਜਿਸ ਕਾ ਸਾ ਤਿਨਿ ਕਿਰਪਾ ਧਾਰੀ। ” 
- ਗਉ ੫. ਸੁਖ ੧੮, ੭:੭ (287) 
“ਜਿਚਰੁ ਦੂਜਾ ਭਰਮੁ ਸਾ ਅੰਮਾਲੀ ਤਿਚਰੁ ਮੈ ਜਾਣਿਆ ਪ੍ਰਭੁ ਦੂਰੇ। ” 
੍‌੍ - ਵਡ ੫, ੯, ੫:੧ (564) 


(4) ਹੈ (ਉਹ) 
“ਜੈਸਾ ਸਾ ਤੈਸਾ ਦ੍ਿਸਟਾਇਆ। ” 


- ਗਉ ੫. ਸੁਖ ੧੪, ੫:੫ (281) 


“ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਇ। ”? 

- ਮਾਝ ੧, ਵਾਰ ੩ਸ, ੨, ੨੧ (139) 
(2) ਰਸ, ਲਗਨ 
“ਸੇਵਕ ਸੇਵਹਿ ਭਾਉ ਕਰਿ ਲਾਗਾ ਸਾਉ ਪਰਾਣੀ। ”” 

- ਵਡ ੧, ਛੰਤ ੨, ੩:੨ (566) 

(3) ਸਨਮਾਨ (ਮਹਾਨਕੋਸ਼) 
“ਜਿਨੀ ਨ ਪਾਇਓ ਪ੍ਰੇਮ ਰਸੁ ਕੰਤ ਨ ਪਾਇਓ ਸਾਉ।” 

- ਸੂਹੀ ੩, ਵਾਰ ੧੬ਸ, ੧, ੧੧ (790) 





613 


(ਸ਼ਬਦਾਰਥ, ਦਰਪਣ ਇਥੇ ਵੀ ਅਰਥ “ਸੁਆਦ? ਹੀ ਕਰਦਾ ਹੈ) 
(4) ਮਰਜ਼ੀ, ਮਨੋਰਥ 
“ਪਿਰ ਕਾ ਸਾਉ ਨ ਜਾਣੈ ਮੁਰਖਿ ਬਿਨੁ ਗੁਰ ਬੁਝ ਨ ਪਾਈ ਹੇ।” 
੍‌੍ ___ = ਮਾਰੂ ੩, ਸੋਲਾ ੪, ੬:੩ (1047) 
“ਪਿਰੀਏ ਤੁ ਜਾਣੁ ਮਹਿਜਾ ਸਾਉ ਜੋਈ ਸਾਈ ਮੁਹੁ ਖੜਾ। ? 
੍‌੍ - ਮਾਰੂ ੫, ਵਾਰ ੪ਸ, ੫, ੨:੨ (1095) 


“ਸੁੰਦਰਿ ਸਾਇ ਸਰੂਪ ਬਿਚਖਣਿ ਕਹੀਐ ਸਾ ਸਿਆਣੀ। ” 

੍‌੍ - ਤਿਲੰ ੧, ੪, ੪:੫ (722) 
“ਮੇਰਾ ਪਿਰੁ ਰੀਸਾਲੂ ਸੰਗਿ ਸਾਇ। ” 

ਰਹ - ਬਸੰ ੧, ੬, ੧:੨ (1169) 
(ਮਹਾਨਕੋਸ਼ ਇਥੇ ਅਰਥ “ਸੌਣ” ਦੇ ਕਰਦਾ ਹੈ) 
“ਮਾਤ ਪਿਤਾ ਭਾਈ ਨਾਨਕ ਕੋ ਸੁਖਦਾਤਾ ਹਰਿ ਪ੍ਰਾਨ ਸਾਇ। ”? 

- ਸਾਰ ੫, ੨੧, ੨:੨ (1208) 

(ਮਹਾਨਕੋਸ਼ ਇਥੇ ਅਰਥ ਸੁਆਮੀ/ ਮਾਲਕ ਕਰਦਾ ਹੈ) 


(1) (ਅ. ਸ਼ਾਇਰ) ਕਵੀ 
“ਜੇ ਸਉ ਸਾਇਰ ਮੇਲੀਅਹਿ ਤਿਲੁ ਨ ਪੁਜਾਵਹਿ ਰੋਇ। ” 
- ਸਿਰੀ ੧, ਅਸ ੧, ੨੨ (53) 
ਹੋਰ ਰੂਪ: 
ਸਾਇਰੁ - 
“ਨਾਨਕੁ ਸਾਇਰੁ ਏਵ ਕਹਤੁ ਹੈ ਸਚੇ ਪਰਵਦਗਾਰਾ। ” 
- ਧਨਾ ੧, ੨, ੨:੨ (660) 
(2) ਸਿੰ. ਸਮੁੰਦਰ, ਜਲ ਨਿਧਿ 
“ਰਾਜਾ ਰਾਜਿ ਨ ਤ੍ਰਿਿਤਿਆ ਸਾਇਰ ਭਰੇ ਕਿ ਸੁਕ। ” 
- ਮਾਝ ੧, ਵਾਰ ੨੩ਸ, ੧, ੧:੨ (148) 
“ਸਾਇਰ ਕੀ ਪੁਤ੍ੀ ਬਿਦਾਰਿ ਗਵਾਈ। ” (ਸਾਇਰ ਦੀ ਪੁਤ੍ੀ - ਮਾਇਆ) 
- ਆਸਾ ੧, ਛੰਤ ੫, ੧:੪ (439) 


ਹੋਰ ਰੂਪ: 
ਸਾਇਰਾਂ - 
“ਵਿਚਿ ਉਪਾਏ ਸਾਇਰਾ ਤਿਨਾ ਭਿ ਸਾਰ ਕਰੇਇ। ”” 
- ਰਾਮ ੩, ਵਾਰ ੧੮ਸ, ੨, ੧:੬ (955) 


ਸਾਇਰਿ - 
“ਗੁਰਮੁਖਿ ਸਾਇਰਿ ਪਾਹਣ ਤਾਰੇ । ” (ਸੰਸਾਰ ਸਾਗਰ) 
- ਰਾਮ ੧, ਸਿਗੋ ੪੦:੫ (942) 
ਸਾਇਰੁ - 
“ਜਿਥੇ ਸਾਇਰੁ ਲੰਘਣਾ ਅਗਨਿ ਪਾਣੀ ਅਸਗਾਹ। ”? 
- ਮਲਾ ੧, ਵਾਰ ੨੧ਸ, ੧, ੪:੩ (1287) 
(3) ਸਰੋਵਰ 





614 


“ਸਾਇਰ ਸਪਤ ਭਰੇ ਜਲਿ ਨਿਰਮਲਿ ਗੁਰਮੁਖਿ ਮੈਲੁ ਨ ਲਾਇਦਾ। ”” 
- ਮਾਰੂ ੧, ਸੋਲਾ ੧੬, ੨:੩ (1036) 

“ਮਛਰ ਡੰਗ ਸਾਇਰ ਭਰ ਸੁਭਰ ਬਿਨੁ ਹਰਿ ਕਿਉ ਸੁਖੁ ਪਾਈਐ। ”” 
- ਤੁਖਾ ੧, ਬਾਰਾ ੧੦:੫ (1108) 


ਹੋਰ ਰੂਪ: 
ਸਾਇਰੁ - 
“ਗੁਰੁ ਸਾਇਰੁ ਸਤਿਗੁਰੁ ਸਚੁ ਸੋਇ। ”” 


- ਆਸਾ ੩. ੪੯, ੧੧ (363) 


- ਜਪੁ ੧, ੧੬:੨੪ (3) 


“ਧੂੜੀ ਮਜਨੁ ਸਾਧ ਖੇ ਸਾਈ ਥੀਏ ਕ੍ਰਿਪਾਲ। ” 
- ਸਿਰੀ ੫, ਛੰਤ ੩, ੩੩੦੧ (80) 
“ਹਰਿ ਤੁਧਹੁ ਬਾਹਰਿ ਕਿਛੁ ਨਾਹੀ ਤੂ ਸਚਾ ਸਾਈ। ” 
- ਸਿਰੀ ੪, ਵਾਰ ੨:੩ (83) 


“ਜੇ ਭੁਲੀ ਜੇ ਚੁਕੀ ਸਾਂਈ ਭੀ ਤਹਿੰਜੀ ਕਾਢੀਆ। ? 
- ਸੂਹੀ ੫, ਅਸ ੪, ੧੧੧ (761) 
ਸਾਂਈ - 
“ਤੂੰ ਕਰਤਾ ਸਚਿਆਰੁ ਮੈਡਾ ਸਾਂਈ। ” 
- ਆਸਾ ੪, ਸੋਪੁ ੨, ੧:੧ (11) 
“ਨਾਨਕ ਜਾਣੇ ਸਤਿ ਸਾਂਈ ਸੰਤ ਨ ਬਾਹਰਾ। ” (ਮਾਲਕ ਪ੍ਰਭੂ) 
- ਵਡ ੫. ਛੰਤ ੨, ੪ਸ:੨ (578) 
ਸਾਂਈ - 
“ਸਾਂਈ ਮੇਰੈ ਚੰਗਾ ਕੀਤਾ ਨਾਹੀ ਤ ਹੰਭੀ ਦਝਾਂ ਆਹਿ। ? 
- ਸਲੋ ਫਰ, ੩:੨ (1378) 
ਸਾਈਆਂ - 
“ਮੈ ਚਾਰੇ ਕੁੰਡਾ ਭਾਲੀਆ ਤੁਧੁ ਜੇਵਡੁ ਨ ਸਾਈਆ।” 
- ਮਾਰੂ ੫, ਵਾਰ ੧੨:੩ (1098) 
ਸਾਂਈਐ ਕਲ 
“ਜੇ ਸਿਮਰੰਦੇ ਸਾਂਈਐ। ” (ਮਾਲਕ ਪ੍ਰਭੂ) 
- ਮਾਝ ੫. ਅਸ ੩੮, ੨੧ (132) 


“ਸਿਮਰਤ ਸਾਸ ਗਿਰਾਸ ਪੂਰਨ ਬਿਸੁਆਸ ਕਿਉ ਮਨਹੁ ਬਿਸਾਰੀਐ ਜੀਉ। ” 
- ਸਿਰੀ ੫, ਛੰਤ ੩, ੨:੨ (80) 
“ਸਾਸ ਸਾਸ ਤੇਰੇ ਗੁਣ ਗਾਵਾ ਓਟ ਨਾਨਕ ਗੁਰ ਚਰਣਾ ਜੀਉ। ” (ਨਿਤ, ਹਰਦਮ) 





615 


- ਮਾਝ ੫, ੧੯, ੪:੩ (100) 
“ਸਾਸ ਗ੍ਰਾਸ ਕੋ ਦਾਤੋ ਠਾਕੁਰੁ ਸੋ ਕਿਉ ਮਨਹੁ ਬਿਸਾਰਿਓ ਰੇ। ” (ਪ੍ਰਾਨਾਂ) 
- ਗਉਂ ਕਬ, ੫੬, ੧":੧ (335) 


€) 


“ਜੇਨ ਕਲਾ ਸਸਿ ਸੂਰ ਨਖ੍ਤੁ ਜੋਤ੍ਰਿੰ ਸਾਸੰ ਸਰੀਰ ਧਾਰਣੰ। ” 
- ਸਸ ੫, ੫੩੧੨ (1359) 
(2) ਆਯੂ, ਉਮਰ (ਭਾਵ) ਹੋਰ ਵੇਖੋ “ਸਾਸਿ” (2) 
“ਤੂ ਸਰਬ ਜੀਆ ਪ੍ਰਤਿਪਾਲਹੀ ਲੇਖੈ ਸਾਸ ਗਿਰਾਸ। ” (ਆਯੂ , ਉਮਰ) 
- ਸਿਰੀ ੧, ੧੮, ੧:੨ (20) 
(3) ਸ਼ਾਸਤੁ - 
“ਪੰਡਿਤ ਸੰਗਿ ਵਸਹਿ ਜਨ ਮੁਰਖ ਆਗਮ ਸਾਸ ਸੁਨੇ। ? 
੍‌੍ - ਮਾਰੂ ੧, ੪, ੪੧ (990) 
(4) ਸੁਰ (ਮਹਾਨਕੋਸ਼) 
“ਪੂਰੇ ਤਾਲ ਨਿਹਾਲੈ ਸਾਸ। ” 
- ਭੈਰ ਨਾਮ, ੮, ੩੧ (1165) 
(ਸ਼ਬਦਾਰਥ “ਦਰਪਣ ” ਇਸ ਦੇ ਅਰਥ “ਸਵਾਸ” ਹੀ ਕਰਦੇ ਹਨ) 
(ਸੰ., ਹੁਕਮ,) - ਸ਼ਾਸ਼ਤਰ, ਉਹ ਪੁਸਤਕ ਜੋ ਆਗਿਆ ਦੇਵੇ, ਧਾਰਮਿਕ ਗ੍ਰੰਥ ਹਿੰਦੂ 
ਫਲਸਫੇ ਦੇ ਛੇ ਗ੍ਰੰਥ - ਸਾਂਖ, ਪਤੰਜਲ, (ਜੋਗ) ਨਿਆਇ, ਵੈਸ਼ੇਸ਼ਿਕ, ਮੀਮਾਨਸਾ, 
ਵੇਦਾਂਤ 
“ਸੁਣਿਐ ਸਾਸਤ ਸਿਮ੍ਰਿਤਿ ਵੇਦ। ” 
- ਜਪੁ ੧, ੯੪ (3) 
“ਖਟੁ ਸਾਸਤ ਬਿਚਰਤ ਮੁਖਿ ਗਿਆਨਾ। ” 
- ਮਾਝ ੫. ੧੨, ੨੯੧ (98) 
ਹੋਰ ਰੂਪ: 
ਸਾਸਤਾ - 
“ਓਥੈ ਵੇਦ ਪੁਰਾਨ ਨ ਸਾਸਤਾ ਆਪੇ ਹਰਿ ਨਰਹਰਿ। ”? 
- ਬਿਹਾ ੪, ਵਾਰ ੧੮:੪ (555) 


ਸਾਸਤੁ - 
“ਸੋਈ ਸਾਸਤੁ ਸਉਣੁ ਸੋਇ ਜਿਤੁ ਜਪੀਐ ਹਰਿ ਨਾਉ। ”? 
- ਸਿਰੀ ੫, ੮੮, ੧੧ (48) 


ਸਾਸਤ - 
“ਮਨਹਠਿ ਕਿਤੈ ਉਪਾਇ ਨ ਛੁਟੀਐ ਸਿਮ੍ਰਿਤਿ ਸਾਸਤ ਸੋਧਹੁ ਜਾਇ। ” 
- ਸਿਰੀ ੩, ਅਸ ੧੯, ੬:੧ (65) 


ਸਾਸਤ੍ਰਗਿ --- (ਸੰ.) - ਸ਼ਾਸਤਰਾਂ ਦਾ ਗਿਆਤਾ 
“ਮੁਨਿ ਜੋਗੀ ਸਾਸਤੂਗਿ ਕਹਾਵਤ ਸਭ ਕੀਨੇ ਬਸਿ ਅਪਨਹੀ। ”? 
- ਗੂਜ ੫, ੧੪, ੧:੧ (498) 





616 


ਭੈ ਭੀਤ ਹੋਈ ਦੇਇ ਸਾਸਨ ਜਾਮ ਜੀਉ। ”? 
- ਰਾਮ ੫, ਰੁਤੀ ੩੫ (928) 


- ਭੈਰ ੩, ੨੦, ੧":੨ (1133) 
ਸਾਸਨਿ - 
ਇੱ ਸਾਸਿ ਸਾਸਿ ਬਲੂ ਪਾਈ ਹੈ ਨਿਹਸਾਸਨਿ ਨਾਮੁ ਧਿਆਵੈਗੋ। ”” 
- ਕਾਨ ੪, ਅਸ ੩, ੬:੧ (1310) 
(2) ਸਵਾਸ ਸਵਾਸ, ਨਿਤ 
“ਚਿਤਵਉ ਚਰਨਾਰਬਿੰਦ ਸਾਸਨ ਨਿਸਿ ਭੋਰ। ? 
- ਕਾਨ ੫, ੪੮, ੧੨ (1307) 


1. ਸਵਾਸ, ਦਮ 
“ਆਠ ਪਹਰ ਗੋਵਿੰਦ ਗੁਣ ਗਾਈਐ ਬਿਸਰੁ ਨ ਕੋਈ ਸਾਸਾ ਜੀਉ।” 
- ਮਾਝ ੫, ੪੭, ੧੨ (108) 
ਹੋਰ ਰੂਪ: 
ਸਾਸਿ - 
“ਸਾਸਿ ਗਿਰਾਸਿ ਨ ਵਿਸਰੈ ਸਫਲੁ ਮੂਰਤਿ ਗੁਰੁ ਆਪਿ। ” (ਸਾਹ ਲੈਂਦਿਆਂ) 
- ਸਿਰੀ ੫, ੧੦੦, ੩:੧ (53) 
(“ਸਾਸਿ ਗਿਰਾਸਿ” ਅਥਵਾ ਸਾਸਿ ਸਾਸਿ ਬਹੁਤ ਆਇਆ ਹੈ) 
ਸਾਸੁ - 
“ਕੁੰਗੂ ਕੀ ਕਾਇਆ ਰਤਨਾ ਕੀ ਲਲਿਤਾ ਅਗਰਿ ਵਾਸੁ ਤਨਿ ਸਾਸੁ। ” 
- ਸਿਰੀ ੧, ੮, ੧੧ (17) 
“ਜਿਸ ਕਾ ਸਾਸੁ ਨ ਕਾਢਤ ਆਪਿ।” 
(ਜਾਨ) 
- ਗਉ ੫. ਸੁਖ ੧੭, ੫:੩ (285) 
(2) ਜੀਵਨ (ਭਾਵ) 
“ਜੀਵਨੈ ਕੀ ਆਸ ਕਰਹਿ ਜਮੁ ਨਿਹਾਰੈ ਸਾਸਾ। ” 
- ਆਸਾ ਕਬ, ੨੩. ੩:੧ (482) 
(3) ਖਿਨ (ਭਾਵ) 
“ਸਾਸਿ ਸਾਸਿ ਹਮ ਭੂਲਨਹਾਰੇ । ”” 
- ਗਉ ੫, ਬਾਅ ੪੮:੫ (260) 


(1) ਸਵਾਸ, ਦਮ, ਜਿੰਦ ਵੇਖੋ “ਸਾਸਾ” (1) 
(ਸੰ.) 
(2)ਪਤਨੀ/ਪਤੀ ਦੀ ਮਾਂ (ਸੱਸ) 





617 


“ਸਾਸੁ ਬੁਰੀ ਘਰਿ ਵਾਸੁ ਨ ਦੇਵੈ ਪਿਰ ਸਿਉ ਮਿਲਣ ਨ ਦੇਇ ਬੁਰੀ। ” (ਮਾਇਆ 
ਰੂਪੀ ਸੱਸ) 
ਹੁ - ਆਸਾ ੧, ੨੨, ੨:੧ (355) 
(1) ਬਾਦਸ਼ਾਹ ਵੇਖੋ “ਸਾਹਾ” ਸਾਹੀ 
“ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ । ” 
- ਜਪੁ ੧, ੨੩੧੩ (5) 
“ਖਥੈ ਖੁੰਦਕਾਰੁ ਸਾਹ ਆਲਮੁ ਕਰਿ ਖਰੀਦਿ ਜਿਨਿ ਖਰਚੁ ਦੀਆ। ” 
- ਆਸਾ ੧, ਪਟੀ ੬:੧ (432) 
ਹੋਰ ਰੂਪ: 
ਸਾਹਨ - 
“ਅਕਥ ਕਥਾ ਕਥੀ ਨ ਜਾਇ ਤੀਨਿ ਲੋਕ ਰਹਿਆ ਸਮਾਇ। ” 
“ਸੁਤਹ ਸਿਧ ਰੁਪੁ ਧਰਿਓ ਸਾਹਨ ਕੋ ਸਾਹਿ ਜੀਉ। ? 
ਮੰ - ਸਵ ੪, ਗਯੰ ੮:੩ (1403) 
(2)ਸਵਾਸ 
“ਲੇਖੇ ਸਾਹ ਲਵਾਈਅਹਿ ਪੜੇ ਕਿ ਪੁਛਣ ਜਾਉ। ” 
- ਸਿਰੀ ੧, ੩, ੧੩ (15) 
“ਨਾਂਵੈ ਧਉਲੇ ਉਭੇ ਸਾਹ। ” 
- ਮਾਝ ੧, ਵਾਰ ੧ਸ, ੧, ੨੯੯ (137) 
“ਹੁਕਮੀ ਸਾਹ ਗਿਰਾਹ ਦੇ'ਦਾ ਜਾਣੀਐ। ”! (ਭਾਵ ਜੀਵਨ, ਜ਼ਿੰਦਗੀ) 
- ਮਲਾ ੧, ਵਾਰ ੨੩੧੮ (1288) 
ਹੋਰ ਰੂਪ: 


ਸਾਹਾ - 
“ਜੇਤੇ ਜੀਅ ਜੀਵਹਿ ਲੈ ਸਾਹਾ ਜੀਵਾਲੇ ਤਾ ਕਿ ਅਸਾਹ। ”? 
- ਮਾਝ ੧, ਵਾਰ ੧੪ਸ, ੧, ੧:੫ (144) 


ਸਾਹਿ - 
“ਸਾਹਿ ਸਾਹਿ ਤੁਝੁ ਸੰਮਲਾ ਕਦੇ ਨ ਵਿਸਾਰੇਉ। ? 
- ਸਿਰੀ ੧, ੧੬, ੩:੧ (20) 
ਸਾਹਿਆਂ - 
“ਓੜਕੁ ਆਇਆ ਤਿਨ ਸਾਹਿਆ ਵਣਜਾਰਿਆ ਮਿਤ੍ਰਾ ਜਰੁ ਜਰਵਾਣਾ ਕੰਨਿ। ” 
(ਸੁਆਸਾਂ ਦਾ ਓੜਕ ਅੰਤ ਆਇਆ) 
- ਸਿਰੀ ੧, ਪਹ ੨, ੫:੧ (76) 
(3) ਸ਼ਾਹ, ਸ਼ਾਹੂਕਾਰ 
“ਆਆਪੇ ਸਾਹ ਵਡੇ ਪਰ੍ਭ ਸੁਆਮੀ ਹਮ ਵਣਜਾਰੇ ਹਹਿ ਤਾਚੇ। ” 
- ਗਉ ੪, ੫੫, ੪:੧ (169) 
“ਸਾਹ ਮਰਹਿ ਸੰਚਹਿ ਮਾਇਆ ਦਾਮ। ? 
- ਗਉ ੧, ਅਸ ੧੪, ੪:੨ (227) 
“ਹੁਕਮੁ ਸਿਵਾਪੈ ਸਾਹ ਕਾ ਪਿਆਰੇ ਸਚੁ ਮਿਲੈ ਵਡਿਆਈ ਹੋਇ। ” ਮਾਲਕ 
- ਸੋਰ ੧, ਅਸ ੩, ੬:੩ (636) 





618 


“ਸਾਹਨ ਮਹਿ ਤੂੰ ਸਾਚਾ ਸਾਹਾ ਵਾਪਾਰਨ ਮਹਿ ਵਾਪਾਰੀ। ” (ਵਡਾ ਸ਼ਾਹ) 
- ਗੂਜ ੫, ਅਸ ੧, ੪੨੨ (507) 
ਸਾਹਾ - 
“ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕੁ ਰਹਣੁ ਰਜਾਈ। ” (ਸ਼ਾਹਾਂ ਦਾ) 
- ਜਪੁ ੧, ੨੭੧੨੨ (6) 


ਸਾਹੁ - 
“ਤੂੰ ਵਡ ਸਾਹੁ ਜਾ ਕੇ ਕੋਟਿ ਵਣਜਾਰੇ। ” 


- ਗਉਂ ੫, ੮੫, ੩:੨ (181) 
(4) ਸ਼ਾਹ ਭਾਵ ਗੁਰੂ, ਹੋਰ ਵੇਖੋ “ਸਾਹਾ” (4) 
“ਸਾਹ ਵਪਾਰੀ ਦੁਆਰੇ ਆਏ। ”” 

- ਆਸਾ ੫. ੬, ੧":੧ (372) 
(ਸਤਿਗੁਰ ਨੂੰ ਸਪਸ਼ਟ ਰੂਪ ਵਿਚ “ਸਾਹਾ” ਕਿਹਾ ਵੀ ਹੈ) 
“ਹਰਿ ਪੂਜੀ ਹਰਿ ਪੂਜੀ ਚਾਹੀ ਮੇਰੇ ਸਤਿਗੁਰੁ ਸਾਹਾ ਰਾਮ। ” 

- ਆਸਾ ੧, ਛੰਤ ੮, ੩੨ (442) 

(5) ਪ੍ਰਭੂ (ਭਾਵ) ਹੋਰ ਵੇਖੋ “ਸਾਹਾ” 
“ਭਇਆ ਦਿਵਾਨਾ ਸਾਹ ਕਾ ਨਾਨਕੁ ਬਉਰਾਨਾ। ” 

- ਮਾਰੂ ੧, ੭, ੧":੧ (991) 
“ਸਾਹ ਚਲੇ ਵਣਜਾਰਿਆ ਲਿਖਿਆ ਦੇਵੈ ਨਾਲਿ। ” (ਹਰਿ) 

- ਸਾਰ ੪, ਵਾਰ ੩ਸ, ੨. ੧:੧ (1238) 
ਸਾ“ਹੰ, ਉਹ ਮੈ' ਹਾਂ, ਉਹ ਮੇਰਾ ਹੀ ਰੂਪ ਹੈ (ਸੰਥਿਆ): ਉਤਸ਼ਾਹ, ਚਾਉ (ਦਰਪਣ) 
ਸਮੇਤ, ਸਹਿਤ, ਨਾਲ (ਮਹਾਨਕੋਸ਼, ਸ਼ਬਦਾਰਥ) 

“ਮਿਰਤ ਮੋਹੰ ਅਲਪ ਬੁਧ੍ੰ ਰਚੰਤਿ ਬਨਿਤਾ ਬਿਨੋਦ ਸਾਹੰ। ” 
- ਸਸ ੫, ੧੧੧ (1354) 


- ਗਉ ਕਬ, ੨੩, ੨:੧ (328) 
(ਸੰ. ਸਾਹਿਬ) ਮਾਲਕ, ਪ੍ਰਭੂ, ਹੋਰ ਵੇਖੋ “ਸਾਹਿਬ? 
“ਸਾਹਬਿ ਅੰਧਾ ਜੋ ਕੀਆ ਕਰੇ ਸੁਜਾਖਾ ਹੋਇ। ” 
- ਰਾਮ ੩, ਵਾਰ ੧੬ਸ, ੨, ੨੧ (954) 
ਹੋਰ ਰੂਪ: 
ਸਾਹਬੁ - 
“ਸਾਚਾ ਸਾਹਬੁ ਏਕੁ ਤੂ ਹੋਰਿ ਜੀਆ ਕੇਤੇ ਲੋਅ। ” (ਮਾਲਕ, ਸਵਾਮੀ) 
- ਸਿਰੀ ੧, ੩, ੩੩ (15) 
(1) (ਸੁਆਹ ਚੰਗਾ ਦਿਨ) ਸ਼ੁਭ ਅਵਸਰ/ਦਿਹਾੜਾ, ਲਗਨ ਵੇਖੋ “ਸਾਹੇ ? 
“ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੂ। ? 





619 


- ਗਉ ੧, ਸੋਹ ੧, ੩:੧ (12) 
(2) ਸਾਹਾਂ, ਸ਼ਾਹੂਕਾਰਾਂ ਵੇਖੋ “ਸਾਹ” (3) 
“ਧਨੁ ਸਾਚਾ ਤੇਉ ਸਚ ਸਾਹਾ। ” 
ਰਹ - ਗਉ ੫. ਬਾਅ ੩੫:੩ (257) 
(3) ਸਵਾਸ, ਵੇਖੋ “ਸਾਹ” (2) 
(4) ਗੁਰੂ (ਭਾਵ) 
“ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ। ” 
- ਧਨਾ ੪, ੧੩, ੧":੧ (670) 
(5) ਪਰਮੇਸ਼ਰ, ਪ੍ਰਭੂ (ਭਾਵ) 
“ਸਭੁ ਕੋ ਤੁਝ ਹੀ ਵਿਚਿ ਹੈ ਮੇਰੇ ਸਾਹਾ ਤੁਝ ਤੇ ਬਾਹਰਿ ਕੋਈ ਨਾਹਿ। ?” 
“ਸਭਿ ਜੀਅ ਤੇਰੇ ਤੂੰ ਸਭਸ ਦਾ ਮੇਰੇ ਸਾਹਾ ਸਭਿ ਤੁਝ ਹੀ ਮਾਹਿ ਸਮਾਹਿ। ”? 
ਮੇ - ਧਨਾ ੪, ੧੩, ੩:੧੧੨ (670) 


- ਗਉਂ ੫, ੮੫, ੪:੩ (181) 
““ਸਾਹਿ (ਪ੍ਰਭੂ) ਪਛਾਇਆ ਸਾਹੈ (ਗੁਰੂ) ਪਾਸਿ। ” 
- ਆਸਾ ੫. ੬, ੧"੧ (372) 
(6) ਬਾਦਸ਼ਾਹ 
“ਹੁਕਮੁ ਮੰਨੇ ਸੋਈ ਸੁਖੁ ਪਾਏ ਹੁਕਮੁ ਸਿਰਿ ਸਾਹਾ ਪਾਤਿਸਾਹਾ ਹੇ। ” 
- ਮਾਰੂ ੩, ਸੋਲਾ ੧੨, ੩:੩ (1055) 


ਹੋਰ ਰੂਪ: 
ਸਾਹਾਂ - 
“ਸੋਈ ਧਿਆਈਐ ਜੀਅੜੇ ਸਿਰਿ ਸਾਹਾਂ ਪਾਤਿਸਾਹੁ । ”” 
- ਸਿਰੀ ੫, ੭੭, ੧੧ (44) 


“ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ। ”? 
- ਆਸਾ ੧, ਅਸ ੧੧, ੫:੨ (417) 
(1) ਪਤੀ 
“ਨਾਨਕ ਸਾਧਨ ਮੇਲਿ ਲਈ ਪਿਰਿ ਆਪੇ ਸਾਚੈ ਸਾਹਿ ਸਵਾਰੀ। ” 
- ਵਡ ੩, ਛੰਤ, ੧, ੧:੬ (567) 
(2) ਸਵਾਸ, ਵੇਖੋ “ਸਾਹ” (2) 
(3) ਪ੍ਰਮੇਸ਼ਰ, ਪ੍ਰਭੂ, ਵੇਖੋ “ਸਾਹਾ” (5) 
ਸਾਹਿਆ ---- ਸੁਆਸਾਂ ਦਾ, ਵੇਖੋ “ਸਾਹ” (2) 
ਮਾਲਕ ਪ੍ਰਭੂ, ਹੋਰ ਵੇਖੋ “ਸਾਹਿਬੁ ` ਸਾਹਬ 
“ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ। ” (ਪ੍ਰਭੁ) 
-ਗਉ ੧, ਸੋਹ ੧, ੩:੨ (12) 
“ਤੂ ਘਟਿ ਘਟਿ ਇਕੁ ਵਰਤਦਾ ਸਚੁ ਸਾਹਿਬ ਚਲਤੈ। ” (ਹੇ ਸਾਹਿਬ) 





620 


- ਗਉਂ ੪, ਵਾਰ ੨੪:੪ (314) 
“ਵਜਹੁ ਸਾਹਿਬ ਕਾ ਸੇਵ ਬਿਰਾਨੀ। ? 
- ਆਸਾ ੫, ੨੨, ੨੧ (376) 
“ਤੂੰ ਮੇਰੇ ਸਾਹਿਬ ਤੁ ਮੇਰੇ ਖਾਨ। ” (ਮਾਲਕ) 
- ਗਉਂ ੫, ੮੭, ੧:"੨ (181) 
“ਤੈ ਸਾਹਿਬ ਕੀ ਬਾਤ ਜਿ ਆਥੈ ਕਹੁ ਨਾਨਕ ਕਿਆ ਦੀਜੈ।  (ਪਤੀ/ਮਾਲਕ/ਪ੍ਰਭੂ) 
- ਵਡ ੧, ੩, ੧:੧੮ (558) 
ਹੋਰ ਰੂਪ: 
ਸਾਹਿਬਾ - 
“ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ। ? 
- ਆਸਾ ੧, ਸੋਦ ੨, ੧:"੧ (9) 
“ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ । ” 
- ਗਉ ੧, ੧੭, ੧":੧ (156) 
ਸਾਹਿਬਿ - 
“ਤਿਨ ਕੀ ਸੋਭਾ ਕਿਆ ਗਣੀ ਜਿ ਸਾਹਿਬਿ ਮੇਲੜੀਆਹ। ” 
- ਮਾਝ ੫, ਬਾਰਾ ੧੦੨ (135) 


ਸਾਹਿਬੀ ---- ਸਰਦਾਰੀ, ਮਾਲਕੀ 

“ਦਿਵਸ ਚਾਰਿ ਕੀ ਸਾਹਿਬੀ ਜੈਸੇ ਬਨ ਹਰਪਾਤ। ”” 

- ਸਾਰ ਕਬ, ੧, ੧੨ (1251) 
ਸਾਹਿਬੁ - ਮਾਲਕ, ਪ੍ਰਭੂ 
“ਜਿਉ ਜਿਉ ਸਾਹਿਬੁ ਮਨਿ ਵਸੈ ਗੁਰਮੁਖਿ ਅੰਮ੍ਰਿਤੁ ਪੇਉ । ” (ਪ੍ਰਭੂ) 

- ਸਿਰੀ ੧, ੧੬, ੩੨ (20) 
“ਆਪੇ ਸਾਹਿਬੁ ਆਪਿ ਵਜੀਰੁ। ” (ਮਾਲਕ, ਬਾਦਸ਼ਾਹ) 

- ਗਉਂ ੩, ੨੬, ੪:੩ (159) 
“ਸਾਹਿਬੁ ਜਿਸ ਕਾ ਨੰਗਾ ਭੁਖਾ ਹੋਵੈ ਤਿਸੁ ਨ ਨਫਰੁ ਕਿਥਹੁ ਰਜਿ ਖਾਇ। ”” 

- ਗਉਂ ੪, ਵਾਰ ੧੨ਸ, ੪, ੨:੧ (306) 


ਹੋਰ ਰੂਪ: 
ਸਾਹਿੰਬੈ - 
“ਸਭੁ ਕਿਛੁ ਵਸਗਤਿ ਸਾਹਿੰਬੈ ਆਪੇ ਕਰਣ ਕਰੇਵ । ? 


- ਸਿਰੀ ੫, ੭੫, ੩੯੨ (44) 
ਸਾਹਿਬੋ - 
“ਅਗਮ ਅਗੋਚਰੁ ਸਾਹਿਬੋ ਜੀਆ ਕਾ ਪਰਣਾ। ”? 
- ਗਉ ੫, ਵਾਰ ੨੦:੨ (323) 


(1) (ਫਾ. ਸਾਹੀ) ਬਾਦਸ਼ਾਹੀ, ਬਾਦਸ਼ਾਹ 
“ਤੂ ਸਾਹੀ ਹੂ ਸਾਹੁ ਹਉ ਕਹਿ ਨ ਸਕਾ ਗੁਣ ਤੇਰਿਆ। ” 
- ਸ਼ੂਹੀ ੫, ਅਸ ੪, ੫੨੨ (761) 
(2) ਸ਼ਾਹ 
“ਸਚੁ ਖਜੀਨਾ ਸਾਚਾ ਸਾਹੀ। ” 





621 


- ਮਾਰੂ ੫, ਸੋਲਾ ੩, ੪:੨ (1073) 


“ਅਗੈ ਸਾਹੁ ਸੁਜਾਣੁ ਹੈ ਲੈਸੀ ਵਸਤੁ ਸਮਾਲਿ। ”? 
- ਸਿਰੀ ੧, ੨੩, ੧:੩ (22) 
“ਸਚਾ ਸਾਹੁ ਸਚੇ ਵਣਜਾਰੇ । ” 
- ਮਾਝ ੩, ਅਸ ੨੪, ੪੧੧ (117) 


(1) ਸ਼ਾਹ, ਵੇਖੋ “ਸਾਹੀ” (2) 
(2) ਮਾਲਕ ਪ੍ਰਭੂ 
“ਸਚਾ ਸਾਹੁ ਵਰਤਦਾ ਕੋਇ ਨ ਮੇਟਣਹਾਰੁ । ? 


(3) ਬਿਰਤੀ, ਧਿਆਨ 
“ਮਨੁ ਬੇਧਿਆ ਚਰਨਾਰਬਿੰਦ ਦਰਸਨਿ ਲਗੜਾ ਸਾਹੁ । ”” 
- ਮਾਝ ੩, ਬਾਰਾ ੧੧:੨ (135) 


- ਸਿਰੀ ੩, ੫੩, ੨੩ (34) 


(4) ਪਤੀ 
“ਸਾਹੁ ਪਜੂਤਾ ਪ੍ਰ ਣਵਤਿ ਨਾਨਕ ਲੇਖਾ ਦੇਹਾ। ”” 

- ਆਸਾ ੫, ੩੪, ੪੨ (359) 
(5) ਸਵਾਸ - 
“ਹਰਿ ਜਪਦਿਆ ਖਿਨੁ ਢਿਲ ਨ ਕੀਜਈ ਮੇਰੀ ਜਿੰਦੁੜੀਏ ਮਤੁ ਕਿ ਜਾਪੈ ਸਾਹੁ ਆਵੈ 
ਕਿ ਨ ਆਵੈ ਰਾਮ। ” 

- ਬਿਹਾ ੪, ਛੰਤ ੫, ੨੨ (540) 
“ਕਰਿ ਬੰਦੇ ਤੂ ਬੰਦਗੀ ਜਿਚਰੁ ਘਟ ਮਹਿ ਸਾਹੁ । ” 

- ਤਿਲੰ ੫, ੩, ੩੨ (724) 

(6) ਬਾਦਸ਼ਾਹ - 
“ਤੂ ਸਾਹੀ ਹੂ ਸਾਹੁ ਹਉ ਕਹਿ ਨ ਸਕਾ ਗੁਣ ਤੇਰਿਆ। ” 

- ਸ਼ੂਹੀ ੫, ਅਸ ੪, ੫੨੨ (761) 


ਸਾਹੁਰੜੀ ---- ਸਹੁਰੇ ਘਰ ਦੀ, ਪ੍ਰਭੂ ਪਤੀ ਵਲੋ ਮਿਲੀ 
“ਸਾਹੁਰੜੀ ਵਥੁ ਸਭੁ ਕਿਛੁ ਸਾਝੀ ਪੇਵਕੜੈ ਧਨ ਵਖੇ। ? 
- ਬਸੰ ੧, ੧੦, ੧:੧ (1171) 


ਹੋਰ ਰੂਪ: 
ਸਾਹੁਰੜੈ - 
“ਪੇਈਅੜੈ ਸਹੁ ਸੇਵਿ ਤੂੰ ਸਾਹੁਰੜੈ ਸੁਖਿ ਵਸੁ। ” (ਸਹੁਰੇ ਘਰ, ਪ੍ਰੋਲੋਕ ਵਿਚ) 

- ਸਿਰੀ ੫, ੯੩, ੩੧ (50) 
ਸਾਹੁਰੈ - 
“ਲਗੀ ਆਵਹਿ ਸਾਹੁਰੈ ਨਿਤ ਨ ਪੇਈਆ ਹੋਇ। ” (ਸਹੁਰੇ ਘਰ, ਪਤੀ ਦੇ ਘਰ, 
ਪ੍ਰੋਲੋਕ) 

- ਸਿਰੀ ੧, ੨੪, ੩੨ (23) 





622 


ੜੈ ---- (1) ਸਹੁਰੇ ਘਰ, ਵੇਖੋ “ਸਾਹੁਰੜੀ” 
(2) ਸਹੁਰੇ ਘਰ ਨਾਲ ਜੁੜ ਕੇ, ਪ੍ਰਭੂ ਪਤੀ ਨਾਲ ਜੁੜ ਕੇ 
“ਸਾਹੁਰੜੈ ਧਨ ਸਾਚੁ ਪਛਾਣਿਆ। ” 
- ਆਸਾ ੧, ੨੭, ੨੧੧ (357) 


ਸੁਆਹ, ਭਸਮ 
““ਗਦਹੁ ਚੰਦਨਿ ਖਉਲੀਐ ਭੀ ਸਾਹੂ ਸਿਉ ਪਾਣੁ । ” 
- ਸੂਹੀ ੩, ਵਾਰ ੧੪ਸ, ੧, ੧:੪ (790) 
(1) ਵੇਖੋ ਸਾਹਾ, ਲਗਨ, ਸ਼ੁਭ ਅਵਸਰ/ਦਿਹਾੜਾ, ਮਹੂਰਤ 
“ਸਾਹੇ ਊਪਰਿ ਏਕੰਕਾਰੁ । ” 
- ਰਾਮ ੧, ਅਸ ੪, ੧੨੨ (904) 
(2) ਮਿਥਿਆ ਹੋਇਆ/ਨੀਅਤ ਸਮਾਂ 
“ਸਾਹੇ ਲਿਖੇ ਨ ਚਲਨੀ ਜਿਦੁ ਕੂੰ ਸਮਝਾਇ। ” (ਮਿਥੇ ਹੋਏ ਸਮੇ ਟਲਦੇ ਨਹੀਂ) 
- ਸਲੋ ਫਰ, ੧:੪ (1377) 


(1) ਸ਼ਾਹ (ਗੁਰੂ) ਕੋਲ 
“ਸਾਹਿ ਪਠਾਇਆ ਸਾਹੈ ਪਾਸਿ। ”? 

- ਆਸਾ ੫, ੬, ੨੧ (372) 
(2) ਮਾਲਕਮਮਪ੍ਰਭੂ 
“ਸਾਂਹੈ ਕੈ ਫੁਰਮਾਇਅੜੈ ਜੀ ਦੇਹੀ ਵਿਚਿ ਜੀਉ ਆਇ ਪਇਆ। ? 

- ਮਾਰੂ ੫, ੩੧, ੧:੩ (1007) 
ਸਬੰਧੀ, ਰਿਸ਼ਤੇਦਾਰ 
“ਕਿਸ ਹੀ ਚਿਤਿ ਨ ਪਾਵਹੀ ਬਿਸਰਿਆ ਸਭ ਸਾਕ। ” 

- ਸਿਰੀ ੫, ੭੧, ੨:੩ (42) 


ਸਕਦਾ 
“ਬਰਨਿ ਨ ਸਾਕਉ ਤੁਮਰੇ ਰੰਗਾ ਗੁਣ ਨਿਧਾਨ ਸੁਖਦਾਤੇ । ” 
- ਗਉਂ ੫, ੧੨੮," ੨:੧ (207) 


ਹੋਰ ਰੂਪ: 
ਸਾਕਸਿ - 
“ਤਾ ਕਉ ਕੋਇ ਨ ਸਾਕਸਿ ਮਾਰਾ। ” (ਸਕਦਾ) 
- ਮਾਰੂ ੪, ਸੋਲਾ ੨, ੨:੨ (1070) 

ਸਾਕਹ - 
“ਅਅਸਾ ਜੋਰੁ ਨਾਹੀ ਜੇ ਕਿਛੁ ਕਰਿ ਹਮ ਸਾਕਹ ਜਿਉ ਭਾਵੈ ਤਿਵੈ ਬਖਸਿ। ”” 
(ਸਕੀਏ) 

- ਸੂਹੀ ੪, ੧੫, ੧":੨ (736) 
ਸਾਕਹਿ - 
“ਪਹੁਚਿ ਨ ਸਾਕਹਿ ਜਨ ਤੇਰੇ ਕਉ। ” 

- ਆਸਾ ੫, ੭੭, ੨:੨ (389) 
“ਜਜਾਲਿ ਨ ਸਾਕਹਿ ਤੀਨੇ ਤਾਪ। ” (ਸਕਨਗੇ) 





623 


- ਸੂਹੀ ੫, ੩੧, ੩੨ (743) 


(1) (ਸੰ.) ਸ਼ਕਤੀ ਦਾ ਪੂਜਾਰੀ, ਮਾਇਆਧਾਰੀ 
“ਸਾਕਤ ਹਰਿ ਰਸ ਸਾਦੁ ਨ ਜਾਣਿਆ ਤਿਨ ਅੰਤਰਿ ਹਉਮੈ ਕੰਡਾ ਹੇ। ”” 

- ਗਉ ੪, ਸੋਹ ੪, ੨:੧ (13) 
ਹੋਰ ਰੂਪ: 


ਸਾਕਤਾ - 
“ਸਬਦਿ ਨ ਭੀਜੈ ਸਾਕਤਾ ਦੁਰਮਤਿ ਆਵਨੁ ਜਾਨੁ। ” (ਮਾਇਆਧਾਰੀ, ਸ਼ਕਤੀ ਦੇ 
ਪੂਜਕ) 

- ਸਿਰੀ ੧, ੧੯, ੧:੨ (21) 


ਸਾਕਤਾਂ - 
“ਰਾਤਿ ਨ ਵਿਹਾਵੀ ਸਾਕਤਾਂ ਜਿਨਾ ਵਿਸਰੈ ਨਾਉ। ” 
- ਮਲਾ ੧, ਵਾਰ ੧੪ਸ, ੫. ੧੯੧ (1284) 
ਸਾਕਤਿ- 
“ਅੰਤਰਿ ਚੋਰੁ ਮੁੰਹੈ ਘਰੁ ਮੰਦਰੁ ਇਨਿ ਸਾਕਤਿ ਦੂਤੁ ਨ ਜਾਤਾ ਹੇ। ” 
- ਮਾਰੂ ੧, ਸੋਲਾ ੧੧, ੭:੩ (1031) 
ਸਾਕਤੀ- 
“ਸਾਕਤੀ ਪਾਪ ਕਰਿਕੈ ਬਿਖਿਆ ਧਨੁ ਸੰਚਿਆ ਤਿਨਾ ਇਕ ਵਿਖ ਨਾਲਿ ਨ 
ਜਾਈ। ” 
- ਸ਼ੂਹੀ ੪, ੧੦, ੫੨੧ (734) 
ਸਾਕਤੁ - 
““ਸਾਕਤੁ ਭੂਲਾ ਫਿਰੈ ਬੇਬਾਣਿ। ” 
- ਆਸਾਂ ੫, ੫, ੩੯੪ (371) 
(2) ਅ () ਡਿਗਿਆ ਹੋਇਆ, ਪਤਿਤ 
“ਸਾਕਤ ਸੰਗਿ ਵਿਕਰਮ ਕਮਾਏ । ”” 
- ਮਾਝ ੫, ੩੭, ੩੨ (105) 
“ਜਿਨ ਕਉ ਪ੍ਰੀਤ ਨਾਹੀ ਹਰਿ ਸੇਤੀ ਤੇ ਸਾਕਤ ਮੂੜ ਨਰ ਕਾਚੇ । ” 
- ਗਉਂ ੪, ੫੫, ੨:੧ (169) 
(3) ਮਨਮੁਖ 
“ਜਿਹ ਬਿਧਿ ਕਤਹੂ ਨ ਛੂਟੀਐ ਸਾਕਤ ਤੇਊ ਕਮਾਹਿ। ” 
- ਹੋਰ ਮਾਰੂ ੧, ਸੋਲਾ ੨੧, ੧੦:੧ (1042) 
- ਗਉ ੫. ਬਾਅ ੯:੨ (252) 


ਹੋਰ ਰੂਪ: 


ਸਾਕਤਾ - 
“ਇਕਿ ਭਰਮਿ ਭੂਲੇ ਸਾਕਤਾ ਬਿਨੁ ਗੁਰ ਅੰਧ ਅੰਧਾਰ। ” (ਮਨਮੁਖ) 

- ਮਾਲੀ ੫, ੧, ੩:੧ (986) 
ਸਾਕਤੁ - 
“ਸਾਕਤੁ ਮੂੜੁ ਲਗੇ ਪਚਿ ਮੁਇਓ। ” 


- ਗਉ ੫, ਅਸ ੧੩, ੨:੨ (241) 





624 


(4) ਮਨੁਕਰ - 
“ਝਰਤ ਝੁਰਤ ਸਾਕਤ ਮੁਆ। ” 
ਹੁ ੍‌੍ - ਗਉ ੫. ਬਾਅ ੨੫:੩ (255) 
(5) ਮਾੜਾ ਬੰਦਾ- ਹੋਰ ਵੇਖੋ - ਕਲਿ ੪, ੨, ੨੧੧ (1319) 
“ਸਾਕਤ ਉਲਟਿ ਸੁਜਨ ਭਏ ਚੀਤਾ । ”” 
- ਗਉਂ ਕਬ, ੧੭, ੧:੪ (326) 
(6) ਨਿਗੁਰਾ - 
“ਸਾਕਤ ਪ੍ਰੇਮੁ ਨ ਪਾਈਐ ਹਰਿ ਪਾਈਐ ਸਤਿਗੁਰ ਭਾਇ। ” 
- ਸੋਰ ੧, ੭, ੪੧੧ (597) 
“ਸਤਿਗੁਰੁ ਮਿਲੈ ਤਾ ਗੁਰਮਤਿ ਪਾਈਐ ਸਾਕਤ ਬਾਜੀ ਹਾਰੀ ਜੀਉ।” 
- ਸੋਰ ੧, ੮, ੩੨ (598) 


- ਗਉ ਕਬ, ੧੮, ੧੪ (327) 


- ਭੈਰ ਕਬ, ੧੩, ੨੨ (1160) 


- ਗਉ ਕਬ, ੩੦, ੧:੨ (329) 


“ਤੁਧੁ ਬਾਝੁ ਇਕੁ ਤਿਲੁ ਰਹਿ ਨ ਸਾਕਾ ਕਹਿਣ ਸੁਨਣਿ ਨ ਧੀਜਏ। ” 
- ਆਸਾ ੧, ਛੰਤ ੧, ੨੫ (436) 


ਹੋਰ ਰੂਪ: 
ਸਾਕੈ - 
“ਕਾਲੁ ਜਾਲੂ ਜਮੁ ਜੋਹਿ ਨ ਸਾਕੈ ਭਾਇ ਭਗਤਿ ਭੈ ਤਰਣਾ। ”” (ਸਕੇ) 


“ਨਦਰਿ ਕਰੇ ਸਚੁ ਪਾਈਐ ਬਿਨੁ ਨਾਂਵੈ ਕਿਆ ਸਾਕੁ । ”? 
- ਸਿਰੀ ੧, ਅਸ ੩, ੫:੩ (55) 
“ਸਚਾ ਸਾਕੁ ਨ ਤੁਟਈ ਗੁਰੁ ਮੇਲੇ ਸਹੀਆਹ। ”” 
- ਮਾਰੂ ੧, ਅਸ ੧੦, ੧:੨ (1015) 
(2) ਰਿਸ਼ਤੇਦਾਰ, ਸਬੰਧੀ 
“ਮਿਤ੍ਰ ਨ ਇਠ ਧਨ ਰੂਪਹੀਣ ਕਿਛੁ ਸਾਕੁ ਨ ਸਿੰਨਾ। ” 
- ਜੈਤ ੫, ਵਾਰ ੭:੩ (707) 


(1) (ਫਾ. ਸ਼ਾਖ) ਡਾਲੀ, ਸ਼ਾਖ, ਟਾਹਣੀ 


“ਤੂੰ ਪੇਡੁ ਸਾਖ ਤੇਰੀ ਫੂਲੀ। ” 
- ਮਾਝ ੫, ੨੮, ੧੧ (102) 





625 


“ਨਾਮ ਕਿਤਿ ਸੰਸਾਰਿ ਕਿਰਣਿ ਰਵਿ ਸੁਰਤਰ ਸਾਖਹ। ” 
- ਸਵ ੩, ੫:੧ (1393) 
ਸਾਖਾ - 
“ਸਾਖਾ ਤੀਨਿ ਨਿਵਾਰੀਆ ਏਕ ਸਬਦਿ ਲਿਵ ਲਾਇ। ” (ਤਿੰਨ ਗੁਣਾਂ ਰੂਪੀ ਸ਼ਾਖਾਂ) 
- ਸਿਰੀ ੩, ਅਸ ੨੦, ੩੨ (66) 
(2) (ਸੰ.) ਫਸਲ, ਖੇਤੀ 
“ਜਲ ਬਿਨੁ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ। ”” 
- ਮਾਝ ੫. ਬਾਰਾ ੧, ੧:੪ (133) 
(3) ਬਨਸਪਤੀ 
“ਕਈ ਜਨਮ ਸਾਖ ਕਰਿ ਉਪਾਇਆ। ”” 
- ਗਉਂ ੫, ੭੨, ੨:੩ (1026) 
“ਲਤਾ ਬਲੀ ਸਾਖ ਸਭ ਸਿਮਰਹਿ ਰਵਿ ਰਹਿਆ ਸੁਆਮੀ ਸਭ ਮਨਾ। ” 
- ਮਾਰੂ ੫, ਸੋਲਾ ੮, ੪:੩ (1079) 


- ਤੁਖਾ ੧, ਬਾਰਾ ੬:੧ (1108) 
(ਫਾ. ਸਾਖ਼ਤ) ਦੁਮਚੀ, ਘੋੜੇ ਦੀ ਦੁੰਮ ਨਾਲ ਬੰਨਿਆ ਸਾਜ਼ 


“ਘੋੜੇ ਪਾਖਰ ਸੁਇਨੇ ਸਾਖਤਿ ਬੂਝਣੁ ਤੇਰੀ ਵਾਟ। ” 
- ਸਿਰੀ ੧, ੭, ੩੯੧ (16) 


ਹੋਰ ਰੂਪ: 
ਸਾਖਤੀ - 
“ਇਕਿ ਹੋਏ ਅਸਵਾਰ ਇਕਨਾ ਸਾਖਤੀ। ” (ਦੁਮਚੇ ਕਸਣ ਲੱਗ ਪਏ) 
- ਮਾਝ ੧, ਵਾਰ ੧੦੧੭ (142) 


(1) ਦੁਮਚੀ, ਵੇਖੋ “ਸਾਖਿਤ” 
(2) (ਫਾ. ਸਾਖਤੀ) ਰਚਨਾ, ਬਣਾਉਣ ਦੀ ਕਿਰਿਆ 
“ਆਪਿ ਕਰਾਏ ਸਾਖਤੀ ਫਿਰਿ ਆਪਿ ਕਰਾਏ ਮਾਰ। ” 
- ਆਸਾ ੧, ਵਾਰ ੨੩:੨ (475) 

(3) ਬਣ ਆਉਣੀ 
“ਹੁਕਮਿ ਰਜਾਈ ਸਾਖਤੀ ਦਰਗਹ ਸਚੁ ਕਬੂਲੁ । ”” 

- ਮਾਰੂ ੩, ਵਾਰ ੧੨ਸ, ੧, ੧:੧ (1090) 
(4) ਤਿਆਰੀ (ਭਾਵ) ਦੁਮਚੀ ਪਾਣ ਨਾਲ ਘੋੜਾ ਤੁਰਨ ਲਈ ਤਿਆਰ ਹੁੰਦਾ ਹੈ 
“ਇਕਨਾ ਹੋਈ ਸਾਖਤੀ ਇਕਨਾ ਹੋਈ ਸਾਰ। ? 

- ਸਾਰ ੪, ਵਾਰ ੧੭ਸ, ੧, ੧:੩ (1244) 


(1) ਸਾਖ, ਟਾਹਣੀ, ਵੇਖੋ “ਸਾਖ” (1) 





626 


(2) ਬਨਸਪਤੀ, ਵੇਖੋ “ਸਾਖਾ” (2) 
(3) ਸੇਵਕ, ਅਖਰੀ ਅਰਥ ਮਿੱਤਰ 
“ਕਬੀਰ ਸਿਖ ਸਾਖਾ ਬਹੁਤੇ ਕੀਏ ਕੇਸੋ ਕੀਓ ਨ ਮੀਤੁ । ” (ਮਹਾਨਕੋਸ਼ ਇਸ ਦੇ 
ਅਰਥ ਸੰਪਰਦਾ ਕਰਦਾ ਹੈ) 
- ਸਲੋ ਕਬ, ੯੬੧ (1369) 
(4) ਵੇਦ ਦੇ ਭਾਗ - (ਮਹਾਨਕੋਸ਼) 
“ਸਾਖਾ ਤੀਨਿ ਕਹੈ ਨਿਤ ਬੇਦੁ । ”” 
- ਆਸਾ ੧, ੧੨, ੨੧੨ (352) 
(ਸੀ.) ਸਾਖੀ, ਗਵਾਹੀ, ਸ਼ਹਾਦਤ 
“ਦਿਨੁ ਰੈਨਿ ਸਾਖਿ ਸੁਨਾਇ। ”? 
- ਬਿਲਾ ੫, ਅਸ ੨, ੩:੫ (838) 
(ਸੰ.) ਪ੍ਰਤੱਖ ਰੂਪ ਵਿਚ ਦੇਖਿਆ 
“ਚਰਨ ਸਰਨਿ ਪੂਰਨ ਪਰਮੇਸੁਰ ਅੰਤਰਜਾਮੀ ਸਾਖਿਓ। ” 
- ਧਨਾ ੫, ੨੬, ੨੧ (677) 
(1) ਸਿਖਿਆ, ਉਪਦੇਸ਼ 
“ਸਚੀ ਸਾਖੀ ਉਪਦੇਸੁ ਸਚੁ ਸਚੇ ਸਚੀ ਸੋਇ। ” 
- ਸਿਰੀ ੩, ਅਸ ੨੫, ੩੨ (69) 


ਹੋਰ ਰੂਪ: 


ਸਾਖੀਐ - 
“ਹਉ ਮੂਰਖੁ ਨੀਚੁ ਅਜਾਣੁ ਸਮਝਾ ਸਾਖੀਐ। ” (ਸਿਖਿਆ ਦੁਆਰਾ) 
- ਧਨਾ ੧, ਛੰਤ, ੧, ੪:੨ (688) 

(2) ਗਵਾਹ - 
“ਪਾਪੁ ਪੁੰਨੁ ਦੁਇ ਸਾਖੀ ਪਾਸਿ। ”? 

- ਆਸਾ ੧, ੯, ੨੪ (351) 
“ਅਜੌ ਨ ਪੜ੍ਹਾਇ ਨਿਗਮ ਭਏ ਸਾਖੀ। ”? 

- ਜੈਤ ਰਵਿ, ੧, ੩੨ (710) 
(3) ਪ੍ਰਤੱਖ ਰੂਪ, ਸਾਖਿਆਤ 
“ਸਾਖੀ ਸਬਦੁ ਸੁਰਤਿ ਨਹੀ ਉਪਜੈ ਖਿੰਚਿ ਤੇਜੁ ਸਭੁ ਲੀਨਾ। ” (ਸੁਰਤ ਦਾ ਪ੍ਰਤੱਖ 
ਰੁਪ ਆਵਾਜ਼) 
ਲੁ - ਆਸਾ ਕਬ, ੧੮, ੨੨ (480) 
“ਗੁਰੂ ਕਾ ਸਬਦੁ ਭਇਓ ਸਾਖੀ । ” (ਪ੍ਰਤੱਖ ਹੋਇਆ) 

- ਸੋਰ ੫, ੫੬, ੩:੩ (623) 
(4) ਸਾਖੀ ਵਾਰਤਾ 
“ਪਤਿ ਪਰਮੇਸਰੁ ਗਤਿ ਨਾਰਾਇਣੁ ਧਨੁ ਗੁਪਾਲ ਗੁਣ ਸਾਖੀ। ” 

- ਧਨਾ ੫, ੨੫, ੨੧੧ (677) 
“ਸੁਣਿ ਸਾਖੀ ਮਨ ਜਪਿ ਪਿਆਰ। ”? 

- ਬਸੰ ੫, ਅਸ ੧, ੧:੧ (1192) 

(5) ਗੱਲ 





627 


“ਜਪਿ ਰਾਮ ਨਾਮੁ ਨਾਨਕ ਨਿਸਤਰੀਐ ਹੋਰੁ ਦੁਤੀਆ ਬਿਰਥੀ ਸਾਖੀ।” 

- ਸਾਰ ੫, ੧੨੧, ੨੩੨ (1227) 
(6) ਉਦਾਹਰਣ, ਮਿਸਾਲ 
“ਗੁਰ ਸਾਖੀ ਜੋਤਿ ਜਗਾਇ ਦੀਵਾ ਬਾਲਿਆ। ”? 

- ਮਲਾ ੧, ਵਾਰ ੧੪੪ (1284) 


ਇਤਬਾਰ, ਸ਼ੁਹਰਤ 
“ਜਸੁ ਜਾਚਉ ਦੇਵੈ ਪਤਿ ਸਾਖੁ।” 


- ਰਾਮ ੧, ਓਅੰ ੨੫:੩ (933) 
“ਬਿਨੁ ਹਰਿ ਰਸ ਰਾਤੇ ਪਤਿ ਨ ਸਾਖੁ। ” 
- ਬਸੰ ੧, ਅਸ ੨, ੪:੨ (1188) 


- ਸੋਰ ੫, ੮੮, ੧:੪ (630) 


- ਰਾਮ ੧, ਸਿਗੋ ੫੫:੪ (944) 


““ਤਰਕਸ ਤੀਰ ਕਮਾਣ ਸਾਂਗ ਤੇਗਬੰਦ ਗੁਣ ਧਾਤੁ । ” 
- ਸਿਰੀ ੧, ੭, ੩੨ (16) 


$ 


ਸਮੁੰਦਰ 
“ਅਨਿਕ ਅਨਿਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰੁ ਭਇਆ। ”? 
- ਸਿਰੀ ਤਿਲੋ ੨, ੨੧ (92) 
ਹੋਰ ਰੂਪ: 
ਸਾਗਰੰ - 
“ਸਾਗਰੰ ਸੰਸਾਰ ਸਿ ਗੁਰ ਪਰਸਾਦੀ ਤਰਹਿ ਕੇ। ” 
- ਮਾਝ ੧, ਵਾਰ ੨੩ਸ, ੨, ੨੨ (148) 
ਸਾਗਰਾ - 
“ਸਪਤ ਦੀਪ ਸਪਤ ਸਾਗਰਾ ਨਵ ਖੰਡ ਚਾਰਿ ਵੇਦ ਦਸ ਅਸਟ ਪੁਰਾਣਾ। ”? 
- ਸਿਰੀ ੪, ਵਾਰ ੪:੧ (84) 
ਸਾਗਰਿ - 
“ਸਾਗਰਿ ਡੂਗਰਿ ਨਿਰਭਉ ਐਸਾ। ” 
- ਗਉਂ ੧, ਅਸ ੨, ੪:੩ (221) 
ਸਾਗਰੁ - 
“ਗੁਰੁ ਸਰੁ ਸਾਗਰੁ ਬੋਹਿਥੋ ਗੁਰੁ ਤੀਰਥੁ ਦਰੀਆਉ। ” 
- ਸਿਰੀ ੧, ੯, ੩੨ (17) 
“ਸਾਧੁ ਸੰਗਿ ਤਰੀਜੈ ਸਾਗਰੁ ਕਟੀਐ ਜਮ ਕੀ ਫਾਸਾ ਜੀਉ। ? (ਸੰਸਾਰ ਸਾਗਰ) 
੍‌੍ - ਮਾਝ ੫, ੪੭, ੨:੩ (108) 





628 


- ਆਸਾਂ ੧, ਛੰਤ ੨, ੩੯੧ (437) 


“ਤੂੰ ਸਾਹਿਬੁ ਹਉ ਸਾਂਗੀ ਤੇਰਾ ਪ੍ਰਣਵੈ ਨਾਨਕੁ ਜਾਤਿ ਕੈਸੀ। ” 

- ਆਸਾ ੧, ੩੩, ੪੧੨ (358) 
(ਸੰ.) ਸਬਜ਼ੀ, ਪੱਤਿਆ ਦੀ ਸਬਜ਼ੀ 
“ਖੀਰ ਸਮਾਨਿ ਸਾਗੁ ਸੈ ਪਾਇਆ ਗੁਨ ਗਾਵਤ ਰੈਨਿ ਬਹਾਨੀ। ” 

- ਮਾਰੂ ਕਬ, ੯, ੨:੧ (1105) 


ਨਕਲ, ਸਾਂਗ 


- ਆਸਾ ੧, ੨੨, ੪੧੧ (422) 


“ਨਿੰਦਕ ਕਉ ਲਾਗੈ ਦੁਖ ਸਾਂਗੈ । ” 
- ਭੈਰ ੫, ੫੪, ੩੨ (1152) 
(1) ਸਦਾ, ਸਥਿਰ, ਅਬਿਨਾਸ਼ੀ (ਪ੍ਰਭੂ) 
“ਮਨੁ ਤਨੁ ਸੀਤਲੁ ਸਾਚ ਸਿਉ ਸਾਸੁ ਨ ਬਿਰਥਾ ਕੋਇ। ” 
-ਸਿਰੀ ੩, ੫੫, ੧:੪ (35) 
ਹੋਰ ਰੂਪ: 
ਸਾਚਉ - 
“ਪਿਰੁ ਰੀਸਾਲੂ ਨਉਤਨੋ ਸਾਚਉ ਮਰੈ ਨ ਜਾਇ। ” (ਸਦਾ ਸਥਿਰ ਰਹਿਣ ਵਾਲਾ) 
- ਸਿਰੀ ੧, ੨, ੪੨ (54) 
“ਸਾਚਉ ਦੂਰਿ ਨ ਜਾਣੀਐ ਅੰਤਰਿ ਹੈ ਸੋਈ। ” (ਅਬਿਨਾਸ਼ੀ ਪ੍ਰਭੂ) 
- ਆਸਾ ੧, ਅਸ ੧੯, ੩੧ (421) 
ਸਾਚਾ - 
“ਨਾਨਕ ਜਾਣੈ ਸਾਚਾ ਸੋਇ। ” (ਸਚਾ ਪ੍ਰਭੂ) 
- ਜਪੁ ੧, ੨੬:੨੪ (6) 
ਸਾਚਿ - 
“ਸਹਜੇ ਸਾਚਿ ਮਿਲਾਵੜਾ ਸਾਚੁ ਵਡਾਈ ਦੇਇ। ” (ਅਬਿਨਾਸ਼ੀ ਪ੍ਰਭੂ) 
- ਸਿਰੀ ੩, ੪੭, ੧:੩ (31) 
ਸਾਚੁ - 
“ਗੁਰਮੁਖਿ ਪੁਰਾ ਜੇ ਕਰੇ ਪਾਈਐ ਸਾਚੁ ਅਤੋਲੁ । ? 
੍‌ - ਸਿਰੀ ੧, ੯, ੧:"੨ (17) 
“ਤਬ ਲਗੁ ਮਹਲੂ ਨ ਪਾਈਐ ਜਬ ਲਗੁ ਸਾਚੁ ਨ ਚੀਤਿ। ”” 
- ਸਿਰੀ ੧, ਅਸ ੮, ੪੨ (58) 





629 


- ਸਿਰੀ ੧, ੫. ੧੧ (15) 
“ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੂ ਹੋਇ। ” 

- ਸਿਰੀ ੧, ੧੫, ੩:੧ (19) 
7 
“ਗੁਰਮੁਖਿ ਬ੍ਰਹਮੁ ਹਰੀਆਵਲਾ ਸਾਚੈ ਸਹਜਿ ਸੁਭਾਇ। ”” 

- ਸਿਰੀ ੩, ਅਸ ੨੦, ੩:੧ (66) 

“ਮਨਿ ਸਾਂਚੈ ਰਾਤੇ ਹਰਿ ਵੇਪਰਵਾਹੁ । ? 

- ਗਉ ੩, ੩੧, ੧:੨ (161) 


“ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਸਾਚੈ ਮਾਰਿ ਪਚਾਇਆ। ” 
- ਗਉ ੪, ਵਾਰ ੧੨ਸ, ੪, ੧:੮ (306) 
(2) ਸ਼ਚਾ, ਸਚੇ 
“ਨਾਨਕ ਸਾਚਾ ਮਨਿ ਵਸੈ ਸਾਚ ਸਬਦਿ ਹਰਿ ਨਾਮਿ ਸਮਾਵੈ । ? 
- ਮਾਝ ੧, ਵਾਰ ੮ਸ, ੪, ੨:੪ (141) 
“ਤਹ ਸਾਚ ਨਿਆਇ ਨਿਬੇਰਾ। ” (ਸਚੇ ਇਨਸਾਫ ਵਾਲਾ) 
- ਸੋਰ ੫, ੫੧, ੩:੧ (621) 


ਹੋਰ ਰੂਪ: 
ਸਾਚਉ - 
“ਸਾਚਉ ਮਾਨੁ ਮਹਤੁ ਤੂੰ ਆਪੇ ਦੇਵਣਹਾਰੁ । ” 


- ਸਿਰੀ ੧, ੩, ੧:੩ (54) 
ਸਾਚਉ - 
“ਸਾਚਉ ਵਖਰੁ ਲਾਦੀਐ ਲਾਭੁ ਸਦਾ ਸਚੁ ਰਾਸਿ। ” 
- ਸਿਰੀ ੧, ਅਸ ੩, ੭:੧ (55) 
ਸਾਚੜਾ - 
“ਜਲਿ ਥਲਿ ਮਹੀਅਲਿ ਰਵਿ ਰਹਿਆ ਸਾਚੜਾ ਸਿਰਜਣਹਾਰੋ । ”” 
- ਵਡ ੧, ਅਲਾ ੧, ੩:੨ (579) 


- ਜਪੁ ੧, ੪2੧ (2) 


- ਆਸਾ ੧, ਸੋਦ ੩, ੧੨ (9) 

“ਪ੍ਰਭ ਸੇਵਕ ਸਾਚਾ ਵੇਸਾਹੁ। ” (ਸਚਾ ਭਰੋਸਾ) 

- ਗਉਂ ੫, ੯੫, ੪:੨ (184) 
ਸਾਚਿ - 
“ਧੰਧਾ ਧਾਵਤ ਰਹਿ ਗਏ ਲਾਗਾ ਸਾਚਿ ਪਿਆਰੁ। ” (ਸਚੇ ਪਾਸੇ ਰੁਚੀ ਹੋ ਗਈ) 

- ਸਿਰੀ ੩, ੫੩, ੪:੩ (34) 
“ਪਿਰੁ ਰਲੀਆ ਰਸਿ ਮਾਣਸੀ ਸਾਚਿ ਸਬਦਿ ਸੁਖੁ ਨੇਹਿ। ” 

- ਸਿਰੀ ੧, ੫, ੧":੨ (56) 





630 


- ਜਪੁ ੧, ੩੧੪ (7) 


ਸਾਚੁ - 
“ਸਾਧ ਸੰਗਤਿ ਮਨਿ ਵਸੈ ਸਾਚੁ ਹਰਿ ਕਾ ਨਾਉ।” 


- ਸਿਰੀ ੫, ੯੪, ੪:੧ (51) 
ਸਾਚੇ - 
“ਸਾਚੇ ਨਾਮ ਕੀ ਲਾਗੈ ਭੂਖ। ” 
- ਆਸਾ ੧, ਸੋਦ ੩, ੧:੩ (9) 


-ਆਸਾਂ ੧, ਸੋਦ ੩, ੮:੨ (9) 


“ਤ੍ਰਿਭਿਵਣਿ ਸੋ ਪ੍ਰਭੁ ਜਾਣੀਐ ਸਾਚੋ ਸਾਚੈ ਨਾਇ। ”” 

- ਸਿਰੀ ੧, ੬, ੫:੩ (57) 
(3) ਸਚ 
“ਸਾਚ ਧਰਮ ਕੀ ਕਰਿ ਦੀਨੀ ਵਾਰਿ। ” (ਸਚ ਤੇ ਨਿਆਂ ਦੀ ਵਾੜ) 


- ਆਸਾ ੫. ਅਸ ੧, ੨੯੧ (430) 


“ਸਚੁ ਮਿਲੈ ਸਚੁ ਉਪਜੈ ਸਚ ਮਹਿ ਸਾਚਿ ਸਮਾਇ। ” (ਸਚ ਦੁਆਰਾ) 
- ਸਰੀ ੧, ੧੦, ੪:੧ (18) 


- ਗਉਂ ੫, ੮੨, ੨:੨ (180) 


- ਗਉਂ ੧, ਅਸ ੨, ੮:੨ (221) 


- ਆਸਾ ੫. ੮੧, ੧":੧ (390) 

“ਸਾਚਿ ਸਹਜਿ ਸੋਭਾ ਘਣੀ, ਹਰਿ ਗੁਣ ਨਾਮ ਅਧਾਰਿ। ”” 

- ਸਿਰੀ ੧, ੧੨, ੩:੨ (61) 
(1) ਸਦਾ ਸਥਿਰ ਪ੍ਰਭੂ, ਵੇਖੋ “ਸਾਚ” (1) 
(2) ਸਚਾ, ਵੇਖੋ “ਸਾਚ” (2) 
(3) ਸਥਿਰ (ਹੋ ਜਾਂਦਾ ਹੈ), ਅਬਿਨਾਸ਼ੀ 
“ਇਹੁ ਮਨੁ ਸਾਚਾ ਸਚਿਰਤਾ ਸਚੇ ਰਹਿਆ ਸਮਾਇ। ” 

- ਸਿਰੀ ੩, ੫੫, ੨੪ (35) 
“ਪਿਰੁ ਪੁਭੁ ਸਾਚਾ ਸੋਹਣਾ ਪਾਈਐ ਗੁਰ ਬੀਚਾਰਿ। ” 

- ਸਿਰੀ ੩, ੬੧, ੧":੨ (38) 


(1) ਸਚੇ ਪ੍ਰਭੂ, ਵੇਖੋ “ਸਾਚ” (1) 





631 


(2) ਸਚੇ, ਵੇਖੋ “ਸਾਚ” (2) 
(3) ਸੁਰਖਰੂ, ਸਚੇ 
“ਐਥੇ ਸਾਚੇ ਸੁ ਆਗੈ ਸਾਚੇ । ? 
- ਮਾਝ ੩, ਅਸ ੧੩, ੧:੧ (116) 

“ਗੁਰਮੁਖਿ ਸਾਚੇ ਸਾਚੈ ਦਰਬਾਰਿ। ”” 

- ਆਸਾ ੧, ੨੧, ੧੨ (355) 
(ਸੰ.) ਇਕੱਠੇ ਕਰਨ ਲੱਗ ਪਏ 
““ਸੂਰੁ ਕਿ ਸਨਮੁਖ ਰਨ ਤੇ ਡਰਪੈ ਸਤੀ ਕਿ ਸਾਂਚੈ ਭਾਂਡੇ । ”” 

- ਗਉ ਕਬ, ੬੮, ੧:੨ (338) 


(1) ਸਚੋ, ਸਚਾ 
“ਸਾਚੋ ਸਾਚੁ ਕਮਾਵਣਾ ਸਾਚੈ ਸਬਦਿ ਮਿਲਾਉ। ”? 
- ਸਿਰੀ ੩, ੪੪, ੧":੨ (30) 
“ਤ੍ਰਿਭਵਣਿ ਸੋ ਪ੍ਰਭੁ ਜਾਣੀਐ ਸਾਚੋ ਸਾਚੈ ਨਾਇ। ”! (ਜੋ ਸਚਾ ਹੈ) 
- ਸਿਰੀ ੧, ਅਸ ੬, ੫:੩ (57) 
“ਸਾਚੋ ਵਖਰੁ ਸੰਚੀਐ ਪੂਰੈ ਕਰਮਿ ਅਪਾਰੁ। ” (ਸਚਾ) 
- ਸਿਰੀ ੧, ਅਸ ੧੦, ੩੨ (59) 
“ਮਿਥਿਆ ਤਨੁ ਸਾਚੋ ਕਰਿ ਮਾਨਿਓ ਇਹ ਬਿਧਿ ਆਪੁ ਬੰਧਾਂਵੈ। ” 
- ਸਾਰ ੯, ੩, ੨:੧ (1231) 
ਹੋਰ ਰੂਪ: 


ਸਾਚੌ - 
“ਚੀਨੈ ਗਿਆਨੁ ਧਿਆਨੁ ਧਨੁ ਸਾਚੋ ਏਕ ਸਬਦਿ ਲਿਵ ਲਾਵੈ । ”” 
- ਪ੍ਰਭਾ ੧, ੧੭, ੬:੧ (1332) 


“ਸਾਚੋ ਸਾਹਿਬ ਮਨਿ ਵਸੈ ਹਉਮੈ ਬਿਖੁ ਮਾਰੀ। ” 
- ਆਸਾ ੧, ੧੫, ੫੨ (419) 
(2) ਸਚਾ/ਅਬਿਨਾਸ਼ੀ ਪ੍ਰਭੂ 
“ਹਰਿ ਰਸਿ ਚਾਖਿਐ ਮੁਕਤੁ ਭਏ ਜਿਨਾ ਸਾਚੋ ਭਾਈ। ”” 
- ਆਸਾ ੩, ਅਸ ੨੯, ੧੧੨ (426) 
“ਸਾਚੋ ਸੇਵਹਿ ਸਾਚੁ ਕਮਾਵਹਿ ਨਾਮੇ ਸਚਿ ਸਮਾਹਾ ਹੇ। ”” 
- ਮਾਰੂ ੩, ਸੋਲਾ ੧੦, ੨:੩ (1053) 
ਹੋਰ ਰੂਪ: 
ਸਾਚੋ - 
““ਸਾਚੌ ਉਪਜੈ ਸਾਚਿ ਸਮਾਵੈ ਸਾਚੇ ਸੂਚੇ ਏਕ ਮਇਆ। ” (ਸਚੇ ਹਰੀ ਤੋ) 
- ਰਾਮ ੧, ਸਿਗੋ ੨੫:੧ (940) 
“ਜਿਸ ਕ੍ਰਿਪਾ ਕਰੇ ਤਿਸੁ ਪੁਰਨ ਸਾਜ। ” 
੍‌੍ - ਗਉ ਕਬ, ੪੦, ੪:੩ (331) 
(2) ਅੰਗ, ਧਿਆਇ (ਭਾਵ “ਅਸਟ ਸਾਜ” ਸਮਾਸ ਵਿਚ) 





632 


“ਅਸਟ ਸਾਜ ਸਾਜਿ ਪੁਰਾਣ ਸੋਧਹਿ ਕਰਹਿ ਬੇਦ ਅਭਿਆਸ । ? 
- ਧਨਾ ੧, ੮, ੪:੧ (663) 
(3) ਸਜ ਧਜ 
“ਅਨਿਕ ਸਾਜ ਸੀਗਾਰ ਬਹੁ ਕਰਤਾ ਜਿਉ ਮਿਰਤਕੁ ਓਢਾਇਆ। ” 
- ਟੋਡੀ ੫, ੪, ੧":੨ (712) 
(4) ਸਾਮਾਨ 
“ਧੂੰਮ ਬਾਦਰ ਸਭਿ ਮਾਇਆ ਸਾਜ। ” 
- ਬਸੰ ੫, ੨, ੨੨ (1192) 
(ਫਾ. ਸਾਜ਼) ਬਣਾਂਦੇ ਹਨ 
“ਮਰਣੁ ਲਿਖਾਇ ਮੰਡਲ ਮਹਿ ਆਏ ਜੀਵਣੁ ਸਾਜਹਿ ਮਾਈ। ”” 
- ਰਾਮ ੧, ੧, ੩:੧ (876) 
ਹੋਰ ਰੂਪ: 
ਸਾਜਹੁ - 
“ਕਰਮ ਧਰਮ ਤੁਮ ਚਉਪੜਿ ਸਾਜਹੁ ਸਤੁ ਕਰਹੁ ਤੁਮ ਸਾਰੀ। ” 
- ਬਸੰ ੫, ੧੯, ੨੧ (1185) 
(1) ਸੁ“ਜਨ, ਭਲੇ ਪੁਰਸ਼; ਮਿੱਤਰ 
“ਸਾਜਣ ਸੈਣ ਮਿਲਹੁ ਸੰਜੋਗੀ ਗੁਰ ਮਿਲਿ ਖੋਲੇ ਫਾਸੇ। ”” 
- ਵਡ ੧, ਅਲਾ ੫. ੨੬ (582) 
ਹੋਰ ਰੂਪ: 


ਸਾਜਣੁ - 
“ਕੋਈ ਕੋਈ ਸਾਜਣੁ ਆਇ ਕਹੈ । ” 


- ਸਿਰੀ ਤ੍ਰਿਲੋ ੨, ੧":੩ (92) 
“ਹੈ ਕੋਈ ਸਾਜਣੁ ਪਰਦਾ ਤੋਰਾ। ” 
- ਵਡ ੫, ੧, ੩:੨ (562) 
ਸਾਜਨ - 
“ਮੇਰੇ ਸਾਜਨ ਹਰਿ ਹਰਿ ਨਾਮੁ ਸਮਾਲਿ। ? (ਮਿੱਤਰ) 
-ਸਿਰੀ ੫, ੯੯, ੧":੧ (52) 
“ਆਉ ਸਾਜਨ ਸੰਤ ਮੀਤ ਪਿਆਰੇ। ? (ਭਲੇ ਪੁਰਸ਼) 
- ਮਾਝ ੫, ੩੫, ੧:੧ (104) 
(2) (ਫਾ.) ਬਣਾਨਾ, ਸਿਰਜਣਾ, ਕਰਨਾ 
“ਕੋਟਿ ਬ੍ਰਹਮੇ ਜਗੁ ਸਾਜਣ ਲਾਏ । ? 
- ਭੈਰ ੫, ੫, ੧:੪ (1156) 
(1) ਭਲੇ ਪੁਰਸ਼, ਮਿੱਤਰ ਵੇਖੋ “ਸਾਜਣ” (1), ਸਾਜਨੁ (3) 
ਹੋਰ ਰੂਪ: 
ਸਾਜਨਹੁ - 
“ਯਾਰ ਮੀਤ ਸੁਨਿ ਸਾਜਨਹੁ ਬਿਨੁ ਹਰਿ ਛੂਟਨੁ ਨਾਹਿ। ” 
- ਗਉਂ ੫. ਬਾਅ ੪੩ਸ:੧ (259) 





633 


ਸਾਜਨੀ - 
“ਸਖੀ ਸਾਜਨੀ ਕੇ ਹਉ ਚਰਨ ਸਰੇਵਉ ਹਰਿ ਗੁਰ ਕਿਰਪਾ ਤੇ ਨਦਰਿ ਧਰੀ। ” 
- ਆਸਾ ੧, ੨੨, ੨੨ (355) 
(2) ਗੁਰਮੁੱਖ (ਭਾਵ) 
“ਸਾਜਨ ਮਨਿ ਆਨੰਦੁ ਹੈ ਗੁਰ ਕਾ ਸਬਦੁ ਵੀਚਾਰ । ” 
- ਬਿਹਾ ੪, ਵਾਰ ੩ਸ, ੩, ੧:੨ (549) 
“ਸਾਜਨ ਮਿਲੇ ਸਹਜਿ ਸੁਭਾਇ ਹਰਿ ਸਿਉ ਪ੍ਰੀਤਿ ਬਣੀ। ” (ਗੁਰਮੁੱਖ, ਗੁਰੂ) 
- ਤੁਖਾ ੧, ਬਾਰਾ ੪:੨ (1107) 
(3) ਪਤੀ, ਪਿਆਰੇ 
“ਮਿਲੁ ਸਾਜਨ ਹਉ ਤੁਝੁ ਕੁਰਬਾਨੋ । ”” 
- ਸੂਹੀ ੫, ੫, ੧੧੨ (737) 
ਹੋਰ ਰੂਪ: 


=ਗਾਜਲੂ - 
“ਮੇਰੀ ਇਛ ਪੁਨੀ ਜੀਉ ਹਮ ਘਰਿ ਸਾਜਨੁ ਆਇਆ। ” 
- ਗਉ ੧. ਛੰਤ ੧, ੪:੧ (242) 
(4) ਪ੍ਰਭੂ, ਹਰਿ (ਭਾਵ) 
“ਨਾਨਕ ਸਾਜਨ ਕਉ ਬਲਿ ਜਾਈਐ ਸਾਚਿ ਮਿਲੇ ਘਰਿ ਆਏ। ”” 
- ਸੂਹੀ ੧, ਛੰਤ ੩, ੧:੬ (765) 


ਹੋਰ ਰੂਪ: 


ਸਾਜਨਹਿ - 
“ਕਰੁ ਗਹਿ ਲੀਨੀ ਸਾਜਨਹਿ ਜਨਮ ਜਨਮ ਕੇ ਮੀਤ। ” (ਸਜਨ ਨੇ) 
- ਰਾਮ ੫. ਰੁਤੀ ੪, ੨ਸ:੧ (928) 
ਸਾਜਨਿ - 
“ਸਾਜਨਿ ਮਿਲਿਐ ਸੁਖੁ ਪਾਇਆ ਜਮਦੂਤ ਮੁਏ ਬਿਖੁ ਖਾਇ। ”? 
੍‌੍ - ਸਿਰੀ ੧ ਅਸ ੪, ੫:੨ (55) 
ਸਾਜਨੁ - 
“ਸਤਿਗੁਰ ਅਗੈ ਅਰਦਾਸਿ ਕਰਿ ਸਾਜਨੁ ਦੇਇ ਮਿਲਾਇ। ”” 
- ਸਿਰੀ ੧, ਅਸ, ੪, ੫:੧ (55) 
ਸਾਜਨੋ - 
“ਸਾਜਨੋ ਤੂ ਮੀਤੁ ਮੇਰਾ ਗ੍ਰਿਹਿ ਤੇਰੈ ਸਭੁ ਕੇਹੁ । 
੍‌੍ - ਕਾਨ ੫, ੪੯, ੧:੨ (1308) 
(5) ਸਤਸੰਗੀ - 
“ਸਾਜਨ ਹੋਵਨਿ ਆਪਣੇ ਕਿਉ ਪਰ ਘਰਿ ਜਾਹੀ। ? 
“ਸਾਜਨ ਰਾਤੇ ਸਚ ਕੇ ਸੰਗੇ ਮਨ ਮਾਹੀ। ” 
“ਮਨ ਮਾਹਿ ਸਾਜਨ ਕਰਹਿ ਰਲੀਆ ਕਰਮ ਧਰਮ ਸਬਾਇਆ। ” 
- ਸੂਹੀ ੧, ਛੰਤ ੫, ੫:੧;੨੧੩ (766) 
(ਤੀਜੀ ਤੁਕ ਵਿਚ “ਸਾਜਨ” ਦਾ ਭਾਵ “ਪ੍ਰਭੂ “ਹਰਿ” ਹੈ) 
ਸਾਜਨਹਾਰੈ -- ਸਿਰਜਨ, ਬਣਾਨ ਵਾਲੇ 





634 


“ਆਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ। ” 
- ਪ੍ਰਭਾ ਕਬ, ੩, ੨੯੧ (1350) 


ਸਾਜਨੜਾ ---- ਅਖਰੀ ਅਰਥ ਸਜਨਤਾ ਵਾਲਾ (ਮਹਾਨਕੋਸ਼) ਭਲੇ ਗੁਣਾਂ ਦਾ ਸੁਆਮੀ, ਪਿਆਰਾ ਸੱਜਣ 
(ਦਰਪਣ) ਭਾਵ ਪ੍ਰਭੂ 
“ਸਾਜਨੜਾ ਮੇਰਾ ਸਾਜਨੜਾ ਨਿਕਟਿ ਖਲੋਇਅੜਾ ਮੇਰਾ ਸਾਜਨੜਾ। ” 
- ਰਾਮ ੫. ਛੰਤ ੧, ੧੧ (924) 


“ਮਨ ਕਰਹਲਾ ਮੇਰੇ ਸਾਜਨਾ ਹਰਿ ਖਰਚੁ ਲੀਆ ਪਤਿ ਪਾਇ। ” 

- ਗਉ ੪, ਕਰ, ੧, ੯:੧ (234) 
(2) ਮਿੱਤਰ 
“ਪੇਥੈ ਸਗਲ ਸ੍ਰਿਸਟਿ ਸਾਜਨਾ। ”” 

- ਗਉ ੫. ਸੁਖ ੩, ੬:੮ (266) 
(3) ਪਤੀ - 
“ਘਰਿ ਆਇਅੜੈ ਸਾਜਨਾ ਤਾ ਧਨ ਖਰੀ ਸਰਸੀ ਰਾਮ। ”? 

- ਸੂਹੀ ੧, ੩, ੨:੧ (765) 


(1) ਕਰਤਾਰ, ਪ੍ਰਭੂ, ਵੇਖੋ “ਸਾਜਨ” (4) 
“ਲੋੜੀਦੜਾ ਸਾਜਨੁ ਮੇਰਾ। ”? 
- ਜੈਤ ੫, ੪, ੧":੧ (700) 
(2) ਸ਼ੁਭ ਭਾਵਨਾਵਾਂ ਰਖਣ ਵਾਲਾ, ਸੁਜਨ 
“ਤੂੰ ਮੇਰਾ ਮੀਤੁ ਸਾਜਨੁ ਮੇਰਾ ਸੁਆਮੀ ਤੁਧੁ ਬਿਨੁ ਅਵਰੁ ਨ ਜਾਨਣਿਆ। ” 
- ਮਾਝ ੫. ਅਸ ੩੭, ੬:੩ (132) 
(3) ਮਿੱਤਰ 
“ਸਾਜਨੁ ਦੁਸ਼ਟ ਜਾ ਕੈ ਏਕ ਸਮਾਨੈ। ” 
- ਗਉਂ ੫, ਅਸ ੩, ੨੧ (236) 


ਹੋਰ ਰੂਪ: 
ਸਾਜਨੈ - 
“ਹਰਿ ਨਾਹ ਨ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ। ”? 
- ਮਾਝ ੫. ਬਾਰਾ ੧:੫ (133) 


(4) ਪਤੀ, ਵੇਖੋ “ਸਾਜਨ” (3) 


(1) ਸਾਂਗ, ਸਰੂਪ 
“ਕਬਹੂ ਭੇਖਾਰੀ ਨੀਚ ਕਾ ਸਾਜਾ। ” 

- ਗਉ ੫. ਸੁਖ ੧੧, ੬:੬ (277) 
ਹੋਰ ਰੂਪ: 
ਸਾਜੁ - 
“ਜੈਸਾ ਭੇਖੁ ਕਰਾਵੈ ਬਾਜੀਗਰੁ ਓਹੁ ਤੈਸੋ ਹੀ ਸਾਜੁ ਆਨੈ। ” (ਰੂਪ ਧਾਰ ਕੇ ਆ 
ਜਾਣਾ ਹੈ) 

- ਗਉ ੫, ੧੨੬", ੩:੨ (206) 





635 


(2) (ਫਾ. ਸ਼ਾਜ) ਸਾਜ਼, ਵਾਜਾ 
“ਨਿਰਤਿ ਕਰੇ ਕਰਿ ਮਨੂਆ ਨਾਚੈ ਆਣੇ ਘੂਘਰ ਸਾਜਾ। ” 
- ਰਾਮ ੫, ੭, ੧੩ (884) 


“ਤਾਗਾ ਤੰਤੁ ਸਾਜੁ ਸਭੁ ਥਾਕਾ ਰਾਮ ਨਾਮ ਬਸਿ ਹੋਈ। ” 
- ਆਸਾ ਕਬ ੨੮, ੧:੨ (483) 
(1) (ਫਾ. ਸਾਜ਼) ਬਣਾ/ਸਿਰਜ ਕੇ, ਰਚ ਕੇ 
“ਗਾਵੈ ਕੋ ਸਾਜਿ ਕਰੇ ਤਨੁ ਖੇਹ । ” 
- ਜਪ ੧, ੩੯੫ (2) 
“ਆਪੇ ਕੁਦਰਤਿ ਸਾਜਿ ਕੈ ਆਪੇ ਕਰੇ ਬੀਚਾਰੁ । ” 
- ਮਾਝ ੧, ਵਾਰ ੧੨:੧ (143) 
ਹੋਰ ਰੂਪ: 
ਸਾਜਿਓ - 
“ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਉ। ” 
- ਆਸਾ ੧, ਵਾਰ ੧:੧ (463) 


ਸਾਜਿਓਨੁ - 
“ਆਪੀਨੈ ਆਪੁ ਸਾਜਿਓਨੁ ਆਪੇ ਹੀ ਥੰਮਿ ਖਲੋਆ। ” 


- ਰਾਮ ਬਸ, ੮:੨ (968) 
ਸਾਜਿਅਨੁ - 
“ਆਪੇ ਭਾਂਡੇ ਸਾਜਿਅਨੁ ਆਪੇ ਪੁਰਣੁ ਦੇਇ। ” 
੍‌੍ - ਆਸਾ ੧, ਵਾਰ ੨੪ਸ, ੧, ੧੧ (475) 
ਸਾਜਿਆ - 
“ਜਲ ਤੇ ਤ੍ਰਿਭਿਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ। ” 
- ਸਿਰੀ ੧, ੧੫, ੩੯੨ (19) 
ਸਾਜਿਐ - 
“ਇਕਨੈ ਭਾਂਡੇ ਸਾਜਿਐ ਇਕੁ ਚਾਨਣੁ ਤਿਹੁ ਲੋਇ। ” 
- ਸਿਰੀ ੧, ਅਸ ੧੪, ੬:੨ (62) 


“ਜਿਨਿ ਸਿਸਟਿ ਸਾਜੀ ਸੋਈ ਜਾਣੈ। ”” 
-ਮਾਝ ੪, ਅਸ ੩੩, ੮੧ (129) 
ਸਾਜੀਅਨੁ - 
“ਆਆਪੇ ਧਰਤੀ ਸਾਜੀਅਨੁ ਆਪੇ ਆਕਾਸੁ। ” 
- ਗਉ ੪, ਵਾਰ ੬ਸ, ੪, ੨:੧ (302) 
ਸਾਜੀਐ - 
“ਤੁਧੁ ਆਪੇ ਧਰਤੀ ਸਾਜੀਐ ਚੰਦੁ ਸੁਰਜੁ ਦੁਇ ਦੀਵੈ । ” 
ਕੁ - ਸਿਰੀ ੪, ਵਾਰ ੩:੧ (83) 
ਸਾਜੇ - 





636 


“ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ। ? 
- ਜਪੁ ੧, ੨੧:੧੪ (4) 

“ਪੁਛਿ ਨ ਸਾਜੇ ਪੁਛਿ ਨ ਢਾਹੇ ਪੁਛਿ ਨ ਦੇਵੈ ਲੇਇ। ” 
- ਸਿਰੀ ੧, ਅਸ ੧, ੪੯੧ (53) 


(2) ਕਰ 
“ਉਠੁ ਫਰੀਦਾ ਉਜੂ ਸਾਜਿ ਸੁਬਹ ਨਿਵਾਜ ਗੁਜਾਰਿ। ” 


- ਸਲੋ ਫਰ, ੭੧:੧ (1381) 


(1) ਰੂਪ, ਸਾਂਗ, ਵੇਖੋ “ਸਾਜ” (1) 
(2) ਸਾਜ, ਵਾਜਾ, ਵੇਖੋ “ਸਾਜ” (2) 
(3) ਸਾਮਾਨ 
“ਅੰਮ੍ਰਿਤੁ ਜਲੂ ਛਾਇਆ ਪੂਰਨ ਸਾਜੁ ਕਰਾਇਆ ਸਗਲ ਮਨੋਰਥ ਪੁਰੇ। ” 
੍‌੍ - ਸੂਹੀ ੫, ੧੦, ੧੩ (783) 
(4) ਮਰਯਾਦਾ 
“ਸਤਿਗੁਰ ਮੇਰੇ ਸਚਾ ਸਾਜੁ । ” 
- ਭੈਰ ੫, ੨੪, ੧:੨ (1142) 
(5) ਆਹਰ, ਉਦਮ 
“ਮਨ ਉਧਰਣ ਕਾ ਸਾਜੁ ਨਾਹਿ। ” 
- ਬਸੰ ਪ, ਅਸ ੨, ੪:੩ (1192) 
“ਨਉਬਤਿ ਵਜੀ ਸੁਬਹ ਸਿਉ ਚਲਣ ਕਾ ਕਰਿ ਸਾਜੁ । ” 
- ਸਲੋ ਫਰ, ੭੯੨ (1382) 
(6) ਵੇਸ 
“ਅਲਹ ਸੇਤੀ ਰਤਿਆ ਏਹੁ ਸਚਾਵਾਂ ਸਾਜੁ। ” 
- ਸਲੋ ਫਰ, ੧੦੮੨ (1383) 


(1) ਬਣਾਏ, ਸਿਰਜੇ, ਵੇਖੋ “ਸਾਜ” (1) 
“ਆਪੇ ਸਾਜੇ ਕਰੇ ਆਪਿ ਜਾਈ ਭਿ ਰਖੈ ਆਪਿ। ? (ਪੈਦਾ ਕਰੇ) 
- ਆਸਾ ੧, ਵਾਰ ੨੪ਸ, ੨, ੨੧੯੧ (475) 
(2) ਰਚੇ 
“ਚਚੈ ਚਾਰਿ ਵੇਦ ਜਿਨਿ ਸਾਜੇ ਚਾਰੇ ਖਾਣੀ ਚਾਰਿ ਜੁਗਾ। ” 
- ਆਸਾਂ ੧, ਪਟੀ ੯:੧ (432) 
(3) ਪੈਦਾ ਕਰੇ 
“ਆਪਿ ਉਪਾਏ ਆਪਿ ਪ੍ਰਤਿਪਾਲੇ ਜੀਅ ਜੰਤ ਸਭਿ ਸਾਜੇ। ? 
- ਵਡ ੫. ਛੰਤ ੩, ੪:੫ (578) 
(4) ਬਣਾਵੇ 
““ਜਿਸਹਿ ਨਿਵਾਜੇ ਗੁਰਮੁਖਿ ਸਾਜੇ। ” 
- ਮਾਰੂ ੫, ਸੋਲਾ ੧੦, ੧੪:੧ (1082) 


(1) (ਸੰ.) ਸੰਝ 


“ਸਾਝ ਬਿਹਾਗ ਤਕਹਿ ਆਗਾਸੁ । ” 
- ਗਉ ੧, ੬, ੩:੩ (152) 





637 


(2) ਸਾਂਝ, ਹਿੱਸੇਦਾਰੀ 
“ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ । ” 
- ਸੂਹੀ ੧, ਛੰਤ ੪, ੩:੨ (766) 
ਹੋਰ ਰੂਪ: 
ਸਾਂਝ - 
“ਪਿਤਾ ਪੂਤ ਰਲਿ ਕੀਨੀ ਸਾਂਝ। ”” 
- ਭੈਰ ੫, ੨੨, ੩੧੨ (1141) 


ਸਾਝਿ - 
“ਗੁਣ ਕੀ ਸਾਝਿ ਤਿਨ ਸਿਉ ਕਰੀ ਸਭਿ ਅਵਗਣ ਸਬਦਿ ਜਲਾਏ। ” 

- ਗਉ ੪, ਵਾਰ ੭:੨ (303) 
(1) ਉਮਰ ਦੀ ਸੰਝ, ਬੁਢਾਪਾ 
“ਜਨਮ ਸਿਰਾਨੋ ਪੰਥ ਨ ਸਵਾਰਾ। ? 
ਸਾਂਝ ਪਰੀ ਦਹ ਦਿਸ ਅੰਧਿਆਰਾ। ” 

- ਸੂਹੀ ਰਵਿ, ੨, ੩੨ (794) 
(2) ਹਿੱਸੇਦਾਰੀ, ਵੇਖੋ “ਸਾਂਝ” (2) 


(1) ਸਭ ਦਾ ਇਕੋ ਜਿਹਾ, ਜਿਸ ਵਿਚ ਬਹੁਤਿਆਂ ਦਾ ਹਿੱਸਾ ਹੈ। 
“ਤੂੰ ਸਾਝਾ ਸਾਹਿਬੁ ਬਾਪੁ ਹਮਾਰਾ। ” 


- ਮਾਝ ੫, ੯, ੨੨੧ (97) 
“ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ। ” (ਇਕੋ ਜਿਹਾ) 


- ਸ਼ੂਹੀ ੫, ੫੦, ੪੧੧ (747) 


“ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ । ”” 
- ਸੋਰ ੪, ਵਾਰ ੧੨ਸ, ੩, ੧:੧ (647) 
(2) ਭਾਈਵਾਲ, ਸਾਂਝੀ 
“ਸਤਿਗੁਰੁ ਸਾਹੁ ਪਾਇਆ ਵਡ ਦਾਣਾ ਹਰਿ ਕੀਏ ਬਹੁ ਗੁਣ ਸਾਝਾ। ” 
- ਜੈਤ ੪, ੫, ੩੨ (698) 


“ਗੁਣ ਸਾਝੀ ਤਿਨ ਸੰਗਿ ਬਸੇ ਆਠ ਪਹਰ ਪ੍ਰਭਿ ਜਾਪਿ ਜੀਉ। ? (ਗੁਣ ਸਾਝੀ-ਸਤਿ 
ਸੰਗੀ) 

- ਸੂਹੀ ੫, ਅਸ ੩, ੭੩੨ (761) 
“ਸਾਝੀ ਗੁਰ ਨਾਲਿ ਬਹਾਲਿਆ ਸਰਬ ਸੁਖ ਪਾਇਕ। ” 

- ਮਾਰੂ ੫, ਵਾਰ ੨੧:੭ (1102) 
(3) ਭਾਈਵਾਲਤਾ, ਸਾਂਝ 
“ਸਾਝਾ ਕਰੈ ਕਬੀਰ ਸਿਉ ਹਰਿ ਸੰਗਿ ਬਨਜੁ ਕਰੇਇ। ” 

- ਸਲੋ ਕਬ, ੪੩੨ (1366) 





638 


“ਜੇ ਗੁਣ ਸਾਝੀ ਗੁਰ ਸਿਉ ਕਰੇ ਨਿਤ ਨਿਤ ਸੁਖੁ ਪਾਈ। ”” 

- ਗਉ ੪, ੪੮, ੩:੩ (166) 
ਸਾਂਝੀ - 
“ਗੁਰ ਸਤਿਗੁਰ ਪਾਸਹੁ ਹਰਿ ਗੋਸਟਿ ਪੂਛਾਂ ਕਰਿ ਸਾਂਝੀ ਹਰਿ ਗੁਣ ਗਾਵਾਂ। ” 

- ਵਡ ੪, ੩, ੫:੨ (562) 
ਸਾਂਝੀ - 
“ਸਾਂਝੀ ਕਰਹੁ ਨਾਮ ਧਨੁ ਖਾਟਹੁ ਗੁਰ ਕਾ ਸਬਦੁ ਵੀਚਾਰੇ । ” 

- ਸਾਰ ੫, ੮੦, ੧":੨ (1220) 
--- ਭਾਈਵਾਲ, ਹਿੱਸਾਦਾਰ 


“ਸਭੇ ਸਾਝੀਵਾਲ ਸਦਾਇਨਿ ਤੂੰ ਕਿਸੇ ਨ ਦਿਸਹਿ ਬਾਹਰਾ ਜੀਉ। ” 
- ਮਾਝ ੫, ੯, ੩:੩ (97) 


“ਸੰਮਨ ਜਉ ਇਸ ਪ੍ਰੇਮ ਕੀ ਦਮ ਕ੍ਰਿਹੁ ਹੋਤੀ ਸਾਟ। ” 
- ਚਉ ੫, ੧:੧ (1363) 
(2) ਮੁਲ, ਕੀਮਤ 
“ਜਬ ਹੀ ਪਾਈਐ ਪਾਰਖੂ ਤਬ ਹੀਰਨ ਕੀ ਸਾਟ। ” 
- ਸਲੋ ਕਬ, ੧੬੨੪੨ (1373) 


“ਇਸਹਿ ਤੁਰਾਵਹੁ ਘਾਲਹੁ ਸਾਟਿ। ? 
- ਗੋਂਡ ਕਬ, ੪, ੨:੨ (871) 


“ਸਾਠ ਸੂਤ ਨਵਖੰਡ ਬਹਤਰਿ ਪਾਟੁ ਲਗੋ ਅਧਿਕਾਈ। ” 
- ਗਉਂ ਕਬ, ੫੪, ੧:੨ (335) 


“ਨਾਨਕ ਇਕੁ ਸ੍ਰੀਧਰ ਨਾਥੁ ਜਿ ਟੂਟੇ ਲੇਇ ਸਾਂਠਿ। ” 
- ਫੁਨ ੫, ੧੫:੪ (1363) 


ਹੋਰ ਰੂਪ: 
ਸਾਂਠੇ - 
“ਗੁਨ ਗਾਵਤ ਧਿਆਵਤ ਪੁਭੁ ਅਪਨਾ ਕਾਰਜ ਸਗਲੇ ਸਾਂਠੇ। ” 
- ਸੋਰ ੫, ੬੩, ੧:੨ (625) 


ਰਸ, ਸੁਆਦ 
“ਕਿਤੀ ਚਖਉ ਸਾਡੜੇ ਕਿਤੀ ਵੇਸ ਕਰੇਉ। ” 
- ਮਾਰੂ ੧, ੯, ੫:੧ (1015) 


ਸਾਂਢਨੀ (ਊਠਨੀ ਜਿਸ ਤੇ ਪੁਰਾਣੇ ਸਮੇ' ਵਿਚ ਰਾਜਿਆਂ ਦੀ ਡਾਕ ਜਾਂਦੀ ਸੀ) 





639 


“ਕੁੰਭਾਰ ਕੇ ਘਰ ਹਾਂਡੀ ਆਛੈ ਰਾਜਾ ਕੇ ਘਰ ਸਾਂਡੀ ਗੋ। ” 

- ਟੋਡੀ ਨਾਮ, ੩, ੧:੧ (718) 
(ਮਹਾਨਕੋਸ਼ ਇਸ ਦੇ ਅਰਥ “ਹਾਥੀ” ਕਰਦੇ ਹਨ) 
(1) ਜੋੜੇ/ਇਕੱਠੇ ਕਰ ਲਏ ਹਨ 
““ਹਮਰੈ ਮਸਤਕਿ ਦਾਗੁ ਦਗਾਨਾ ਹਮ ਕਰਜ ਗੁਰੂ ਬਹੁ ਸਾਢੇ । ” 

- ਗਉ ੪, ੫੯, ੨:੧ (171) 
(2) (ਸੰ.) ਅਧੇ ਸਹਿਤ 
“ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ। ? 

- ਆਸਾ ਕਬ, ੨, ੧੧ (475) 


“ਅਪਨਾ ਬਿਗਾਰਿ ਬਿਰਾਂਨਾ ਸਾਢੇ । ? 
- ਗੋਂਡ ਰਵਿ, ੨, ੩:੩ (875) 
(ਸੰ.) ਸਿਕਲੀਗਰ ਦਾ ਚੱਕਰ ਜਿਸ ਉਪਰ ਹਥਿਆਰ ਤੇਜ਼ ਕੀਤੇ ਜਾਂਦੇ ਹਨ 
“ਸਬਦੇ ਸਾਣ ਰਖਾਈ ਲਾਇ। ”” 
- ਰਾਮ ੩, ਵਾਰ ੧੯ਸ, ੧, ੨:੩ (956) 
ਸਹਾਇਤਾ ਉਤੇ, ਮੌਜੂਦਗੀ, ਹਾਜ਼ਰੀ (ਮਹਾਨਕੋਸ਼) 
“ਪਾਇਆ ਖਜ਼ਾਨਾ ਬਹੁਤੁ ਨਿਧਾਨਾ ਸਾਣਥ ਮੇਰੀ ਆਪਿ ਖੜਾ। ” 
- ਆਸਾ ੫, ਛੰਤ ੧, ੪:੪ (453) 


ਵਾਂਗੂ 
““ਉਦਰੁ ਨੈ ਸਾਣੁ ਨ ਭਰੀਐ ਕਬਹੂ ਤ੍ਰਿਸਨਾ ਅਗਨਿ ਪਚਾਏ। ” 
- ਭੈਰ ੩, ੧੫, ੧੧੨ (1131) 


“ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ। ” (ਨਦੀ ਵਾਂਗ) 
- ਰਾਮ ੧, ਸਿਗੋ ੫:੧ (938) 


(1) ਸਤ 
“ਪੰਦ੍ਹ ਥਿੰਤੀ ਸਾਤ ਵਾਰ। ”? 
- ਗਉ ਕਬ, ਥਿਤੀ ੧ਸ:੧ (343) 

“ਸਾਤ ਸਮੁੰਦ ਭਰੇ ਨਿਰਮਲ ਨੀਰਿ। (ਸਤ ਸਮੁੰਦਰ ਹਨ-ਪੰਜ ਇੰਦਰੇ, ਮਨ ਤੇ 
ਬੁੱਧੀ) 

- ਬਿਲਾ ੧, ਥਿਤੀ ੯:੨ (839) 
““ਸਾਤ ਸੂਤ ਮਿਲਿ ਬਨਜੁ ਕੀਨ। ” (ਸਤਾਂ ਪ੍ਰਕਾਰਾਂ ਦਾ-ਭਾਵ ਕਈ ਤਰ੍ਹਾਂ ਦੇ ਸੂਤ 
ਦਾ) 

- ਬਸੰ ਕਬ, ੬, ੨:੧ (1195) 
(ਮਹਾਨਕੋਸ਼ ਇਥੇ “ਸਾਤਸੂਤ” ਦੇ ਅਰਥ “ਸਰੀਰ” ਕਰਦਾ ਹੈ) 
(2) (ਸੂਤਰ) ਸਾਤਰ 





640 


“ਸਾਤ ਸੂਤ ਇਨਿ ਮੁੰਡੀਂਏ ਖੋਏ ਇਹੁ ਮੁਡੀਆ ਕਿਉ ਨ ਮੁਇਓ। ” 
- ਬਿਲਾ ਕਬ, ੪, ੨੨ (856) 
(ਮਹਾਨਕੋਸ਼ ਇਸ ਦੇ ਅਰਥ “ਕਾਰੋਬਾਰ” ਕਰਦਾ ਹੈ) 


- ਗਉ ੫. ਸੁਖ ੧੦, ੪:੧ (276) 


“ਰਾਜਸੁ ਸਾਤਕੁ ਤਾਮਸੁ ਡਰਪਹਿ ਕੇਤੇ ਰੂਪ ਉਪਾਇਆ। ” 
- ਮਾਰੂ ੫. ੧, ੩:੧ (998) 


(1) ਸ਼ਾਂਤੀ ਦੇਣ ਵਾਲੀ 
“ਗੁਰ ਤੇ ਸਾਤਿ ਭਗਤਿ ਕਰੇ ਦਿਨੁ ਰਾਤੀ ਗੁਣ ਕਹਿ ਗੂਣੀ ਸਮਾਵਣਿਆ। ” 
- ਮਾਝ ੩, ੧੪, ੧":੨ (117) 
(2) ਸ਼ਾਂਤ ਹੋ ਗਏ 
“ਸੀਤਲ ਸਾਤਿ ਗੁਰ ਤੇ ਪ੍ਰਭ ਜਾਤੇ । ”” 
- ਗਉਂ ੫, ੯੧, ੧”":੨ (183) 
(3) ਸਚੇ, ਸਤਿ 
“ਪਤਿਤ ਪਾਵਨ ਭਗਤਿ ਵਛਲ ਨਾਨਕ ਮਿਲੀਐ ਸੰਗਿ ਸਾਤਿ। ? 
- ਆਸਾ ੫, ਛੰਤ ੫, ੩:੬ (456) 
(4) ਸ਼ਾਂਤੀ, ਟਿਕਾਉ 
“ਅੰਤਰਿ ਸੀਤਲ ਸਾਤਿ ਵਸੈ ਜਪਿ ਹਿਰਦੈ ਸਦਾ ਸੁਖੁ ਹੋਇ। ? 
- ਗੂਜ ੩, ਵਾਰ ੯ਸ, ੩, ੧:੫ (511) 


ਹੋਰ ਰੂਪ: 
ਸਾਂਤਿ - 
“ਅੰਤਰਿ ਸਾਂਤਿ ਨ ਆਵਈ ਨਾ ਸਚਿ ਲਗੈ ਪਿਆਰੁ । ? 
- ਸਿਰੀ ੩, ਅਸ ੨੦, ੬:੩ (66) 


(5) ਸਚਾ ਪ੍ਰਭੂ 
“ਬਰਨੁ ਨ ਦੀਸੈ ਚਿਹਨੁ ਨ ਲਖੀਐ ਸੁਹਾਗਨਿ ਸਾਤਿ ਬੁਝਹੀਅਉ। ”” 
- ਜੈਤ ੫, ੨, ੧੨ (700) 
(1) ਭਟਕਣ ਰਹਿਤ, ਟਿਕਾਉ ਵਾਲਾ, ਠੰਢਾ 
“ਜਿਸੁ ਪੇਖਤ ਕਿਲਵਿਖ ਹਿਰਹਿ ਮਨਿ ਤਨਿ ਹੋਵੇ ਸਾਂਤਿ। ? 
- ਸਿਰੀ ੫, ੮੩, ੩:੧ (47) 
(2) ਸ਼ਾਂਤੀ, ਟਿਕਾਉ, ਵੇਖੋ “ਸਾਤਿ (4) 
ਹੋਰ ਰੂਪ: 
ਸਾਂਤੀ - 
“ਸਾਂਤੀ ਵਿਚਿ ਕਾਰ ਕਮਾਵਣੀ ਸਾ ਖਸਮੁ ਪਾਏ ਥਾਇ। ” 
- ਬਿਹਾ ੪, ਵਾਰ ੯ਸ, ੩, ੧:੪ (551) 





641 


(3) ਟਿਕਾਉ/ਸ਼ਾਂਤੀ ਵਾਲਾ, ਸ਼ਾਂਤ 
““ਜਬ ਸਤਸੰਗ ਭਏ ਸਾਧੂ ਜਨ ਹਿਰਦੈ ਮਿਲਿਆ ਸਾਂਤਿ ਮੁਰਾਰੀ। ” 
- ਸੋਰ ੪, ੭, ੧੨ (607) 
(4) ਠੰਢ, ਸੀਤਲਤਾ 
“ਮਹਾ ਤਪਤਿ ਤੇ ਭਈ ਸਾਂਤਿ ਪਰਸਤ ਪਾਪ ਨਾਠੇ। ” 
- ਬਿਲਾ ੫, ੪੯, ੧:੧ (813) 


“ਹਰਿ ਹਰਿ ਨਾਮੁ ਹਰਿ ਹਰਿ ਜਗਿ ਅਵਖਧੁ ਹਰਿ ਹਰਿ ਨਾਮੁ ਹਰਿ ਸਾਤੇ। ” 

- ਗਉਂ ੪, ੫੪, ੨:੧ (169) 
(2) ਸਚੇ, ਸਤ-ਰੂਪ 
“ਤਿਨ ਕੇ ਕਰਮ ਧਰਮ ਕਾਰਜ ਸਭਿ ਪਵਿਤੁ ਹਹਿ ਜੋ ਬੋਲਹਿ ਹਰਿ ਹਰਿ ਨਾਮੁ ਹਰਿ 
ਸਾਤੇ। ?? 

- ਸੋਰ ੪, ਵਾਰ ੧੬:੪ (648) 


“ਸਾਂਤੈ` ਸਤਿ ਕਰਿ ਬਾਚਾ ਜਾਣਿ।” 
- ਗਉ ਕਬ, ਥਿਤੀ ੮:੧ (343) 


“ਸੰਚਿ ਸੰਚਿ ਸਾਕਤ ਮੂਏ ਨਾਨਕ ਮਾਇਆ ਨ ਸਾਥ। ” 
ਗਉ ੫. ਬਾਅ ੩੩ਸ:੨ (257) 


ਹੋਰ ਰੂਪ: 
ਸਾਥਿ - 
“ਮੰਨੇ ਜਮ ਕੈ ਸਾਥਿ ਨ ਜਾਇ।” 


- ਜਪੁ ੧, ੧੩੯੪ (3) 
“ਗੁਰਿ ਰਾਖੇ ਸੇ ਉਬਰੇ ਹੋਰਿ ਫਾਥੈ ਚੋਗੇ ਸਾਥਿ। (ਨਾਲ) 
- ਸਿਰੀ ੧, ਅਸ ੪, ੩੨ (55) 
ਸਾਥੀ - 
“ਰੇ ਜੀਅ ਚਲੈ ਤੁਹਾਰੈ ਸਾਥੀ। ” 
- ਗਉਂ ੫, ਬਾਅ ੫੦:੬ (260) 
ਸਾਥੇ - 
“ਐਸਾ ਨਿਧਾਨੁ ਦੇਹੁ ਮੋ ਕਉ ਹਰਿ ਜਨ ਚਲੈ ਹਮਾਰੈ ਸਾਥੇ। ? 
- ਗਉਂ ੫, ੧੩੫”, ੩:੨ (209) 
ਸਾਂਥੈ - 
“ਦਰਬੁ ਗਇਆ ਸਭੁ ਜੀਅ ਕੈ ਸਾਥੈ। (ਨਾਲ ਹੀ) 
- ਗਉਂ ੫, ੧੬੮, ੪:੨ (199) 
“ਜਿਸੁ ਪਾਸਿ ਲੁਕਾਇਦੜੋ ਸੋ ਵੇਖੀ ਸਾਥੈ। ” (ਨਾਲ ਹੋ ਕੇ) 
- ਆਸਾ ੫, ਛੰਤ ੧੩, ੧:੨ (461) 
(2) ਸੰਗ, ਟੋਲੇ, ਕਾਫਲੇ ਹੋਰ ਵੇਖੋ “ਸਾਥੁ ? 
“ਮਮੁਠੜੇ ਸੇਈ ਸਾਥ ਜਿਨੀ ਸਚੁ ਨ ਲਦਿਆ। ? 





642 


- ਗਉਂ ੫. ਵਾਰ ਪਸ, ੫, ੨:੧ (319) 
“ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ। ” (ਕਾਫਲੇ) 
- ਆਸਾ ੧, ਵਾਰ ੯ਸ, ੧, ੧:੧ (467) 
“ਡੂਬੇ ਨਾਮ ਬਿਨੁ ਘਨ ਸਾਥ। ” (ਪੂਰ) 
- ਮਾਰੂ ੫. ੩੦, ੧:"੧ (1007) 
(3) ਜੁਲਾਹੇ ਦੀਆਂ ਨਾਲਾ/ਨਲਕੀਆਂ 
“ਚੰਦੁ ਸੁਰਜੁ ਦੁਇ ਸਾਥ ਚਲਾਈ। ” 
੍‌ - ਆਸਾ ਕਬ, ੩੬, ੨੨ (484) 


“ਜਹ ਅੰਤੀ ਅਉਸਰੁ ਆਇ ਬਨਤੁ ਹੈ ਤਹ ਰਾਖੇ ਨਾਮੁ ਸਾਥਈ। ” 
- ਕਲਿ ੪, ੪, ੩:੨ (1320) 


- ਗੋਂਡ ਕਬ, ੬, ੩੨ (871) 


(1) ਨਾਲ, ਵੇਖੋ “ਸਾਥ) (1) 
“ਕਾਲਰੁ ਲਾਦਸਿ ਸਰੁ ਲਾਘਣਉ ਲਾਭੁ ਨ ਪੂੰਜੀ ਸਾਥਿ। ” (ਕੋਲ, ਨਾਲ) 
- ਮਾਰੂ ੩, ਵਾਰ ੧੩ਸ, ੧, ੧:੨ (1090) 
(2) ਸੰਗੀ, ਨਾਲ ਦਾ, ਸਾਥੀ 
“ਓੰਤੈ ਸਾਥਿ ਮਨੁਖੁ ਹੈ ਫਾਥਾ ਮਾਇਆ ਜਾਲਿ। ”? 
- ਸਿਰੀ ੫, ੭੩, ੨੨ (43) 
“ਬਿਨੁ ਨਾਂਵੈ ਚੁਣਿ ਸੁਟੀਅਹਿ ਕੋਇ ਨ ਸੰਗੀ ਸਾਥਿ। ” 
- ਸਿਰੀ ੧, ਅਸ ੪, ੩:੩ (55) 


“ਤੀਹ ਕਰਿ ਰਖੇ ਪੰਜਿ ਕਰਿ ਸਾਥੀ ਨਾਉ ਸੈਤਾਨੁ ਮਤੁ ਕਟਿ ਜਾਈ। ”” 
- ਸਿਰੀ ੧, ੨੭, ੪੧ (24) 
ਸਾਥੇ - 
“ਦਸ ਪਾਤਉ ਪੰਚ ਸੰਗੀਤਾ ਏਕੈ ਭੀਤਰਿ ਸਾਥੇ । ” 
- ਰਾਮ ੫, ੭, ੩੨ (884) 
(1) ਨਾਲ, ਵੇਖੋ “ਸਾਥ” (1) 
(2) ਸੰਗੀ, ਵੇਖੋ “ਸਾਥਿ” (2) 
(3) ਸਹਾਇਕ, ਮਦਦਗਾਰ 
“ਪਾਰਬ੍ਰਹਮੁ ਭਇਓ ਸਾਥੀ।” 
- ਸੋਰ ੫, ੬੫, ੨:੨ (625) 


ਹੋਰ ਰੂਪ: 
ਸਾਥੀਅੜਾ - 
ਨ ਪ੍ਰਭੁ ਏਕੁ ਦੂਸਰ ਨਾਹਿ ਕੋਇ। ” 





643 


- ਜੈਤ ੫, ਛੰਤ ੨, ੩੧ (704) 
ਸਾਥੇ - 
“ਅਨਾਥ ਕੇ ਨਾਥੇ ਸਬ ਕੈ ਸਾਥੇ ਜਪਿ ਜੂਐ ਜਨਮੁ ਨ ਹਾਰੀਐ। ” 

- ਸਿਰੀ ੫, ਛੰਤ ੩, ੨:੫ (80) 
(1) ਸੰਗ, ਕਾਫਲਾ, ਵੇਖੋ “ਸਾਥ” (2) 
“ਵਾਟ ਵਟਾਊ ਆਇਆ ਨਿਤ ਚਲਦਾ ਸਾਥੁ ਦੇਖੁ । ” 

- ਸਿਰੀ ੧, ੧੩, ੨:੩ (61) 

“ਕਿਉ ਕਰਿ ਸਾਥੁ ਲੰਘਾਵਹੁ ਪਾਰੇ । ” 

- ਰਾਮ ੧, ਸਿਗੋ ੧੭:੪ (939) 


ਹੋਰ ਰੂਪ: 
ਸਾਂਥੈ - 
““ਮੁਠਾ ਆਪਿ ਮੁਹਾਏ ਸਾਥੈ। ” (ਸਾਥ ਨੰ) 


- ਮਾਝ ੧, ਵਾਰ ਪਸ, ੧, ੧੩ (140) 


(1) ਸਵਾਦ, ਰਸ 
“ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ। ” 
- ਜਪੁ ੧, ੨੯੦੨ (6) 
“ਅਵਰਿ ਸਾਦ ਚਖਿ ਸਗਲੇ ਦੇਖੇ ਮਨ ਹਰਿ ਰਸੁ ਸਭ ਤੇ ਮੀਠਾ ਜੀਉ।” 
- ਮਾਝ ੫, ੨੨, ੧੩ (100) 


- ਰਾਮ ੩, ਵਾਰ ੯:੩ (951) 


“ਪਿਰ ਕੀ ਨਾਰਿ ਸੁਹਾਵਣੀ ਮੁਤੀ ਸੋ ਕਿਤੁ ਸਾਦਿ। ” 
- ਸਿਰੀ ੧, ਅਸ ੫, ੫:੧ (56) 
ਸਾਦੁ - 
“ਸਾਕਤ ਹਰਿ ਰਸ ਸਾਦੁ ਨ ਜਾਣਿਆ ਤਿਨ ਅੰਤਰਿ ਹਉਮੈ ਕੰਡਾ ਹੇ । ” 
- ਗਉ ੪. ਸੋਹ ੪, ੨:੧ (13) 
ਸਾਦੇ - 
“ਅਨ ਰਸ ਸਾਦੇ ਲਗਿ ਰਹੀ ਦੁਖੁ ਪਾਇਆ ਦੂਜੈ ਭਾਇ। ” 
- ਵਡ ੩, ੨, ੩:੨ (558) 
ਸਾਂਦੈ - 
“ਰੁਪੈ ਕਾਮੈ ਦੋਸਤੀ ਭੁਖੈ ਸਾਦੈ ਗੰਢੁ । ” 
ਹੁ - ਮਲਾ ੧, ਵਾਰ ੨੩ਸ, ੧, ੧:੧ (1288) 
(2)ਮੋਜਾਂ (ਭਾਵ) 
“ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ । ”” 
- ਆਸਾ ੧, ੩੯, ੩੧ (360) 





644 


(ਸੰ. ਸਾਦਕ) ਸਿਦਕ ਰਖਣ ਵਾਲਾ, ਸਚਾ 
“ਪੀਰ ਪੈਕਾਮਰ ਸਾਲਕ ਸਾਦਕ ਸੁਹਦੇ ਅਉਰੁ ਸਹੀਦ । ? 

- ਸਿਰੀ ੧, ਅਸ ੧, ੩੧ (53) 
ਹੋਰ ਰੂਪ: 
ਸਾਦਿਕ - 
“ਪੀਰ ਧੈਕਾਂਬਰ ਸਾਲਿਕ ਸਾਦਿਕ ਛੋਡੀ ਦੁਨੀਆ ਥਾਇ ਪਏ । ? 

- ਆਸਾ ੧, ੩੩, ੨੨ (358) 
ਸਾਦਿਕਾ - 
“ਸਿਦਕੁ ਸਬੂਰੀ ਸਾਦਿਕਾ ਸਬਰੁ ਤੋਸਾ ਮਲਾਇਕਾਂ। ” 

- ਸਿਰੀ ੪, ਵਾਰ ੨ਸ, ੧, ੨੧ (83) 


(1) ਸਵਾਦ 
“ਰਾਜਨ ਭਾਗਨ ਹੁਕਮਨੁ ਸਾਦਨ। ” 
- ਆਸਾ ੫. ੧੪੩, ੨੯੧ (406) 
(2) (ਅੰ. ਸਾਦਨ) ਦਰਬਾਨ, ਦਵਾਰਪਾਲ, ਰਥ ਦਾ ਸਵਾਰ (ਮਹਾਨਕੋਸ਼) ਘਰ 
(ਸ਼ਬਦਾਰਥ) 
“ਰਾਜ ਮਾਲ ਸਾਦਨ ਦਰਬਾਰ । ”” 
- ਭੈਰ ੫, ੮, ੩੧ (1137) 


ਸਵਾਦਾਂ, ਵੇਖੋ “ਸਾਦ (1) 


“ਸੁਖਿ ਸਾਂਦਿ ਫਿਰਿ ਆਏ। ”? 
- ਸੋਰ ੫, ੮੮, ੨੧੨ (630) 


(1) ਸਵਾਦ, ਵੇਖੋ “ਸਾਦ” (1 
(2) ਸਿਧਾਂਤ (ਭਾਵ) 
“ਪੰਡਿਤ ਪੜਹਿ ਸਾਦੁ ਨ ਪਾਵਹਿ। ”” 
- ਮਾਝ ੩, ੧੩, ੨:੧ (116) 
(3) (ਫਾ. ਸ਼ਾਦ) ਖੁਸ਼, ਪ੍ਰਸੰਨ (ਮਹਾਨਕੋਸ਼), ਪ੍ਰਸੰਨਤਾ, ਖੁਸ਼ੀ (ਦਰਪਣ) 
“ਗਲਾ ਕਰੇ ਘਣੇਰੀਆ ਖਸਮ ਨ ਪਾਏ ਸਾਦੁ । ” 
- ਆਸਾ ੧, ਵਾਰ ੨੨ਸ, ੨, ੧੨ (474) 
(1) ਸੰਤ, ਸਾਧੂ, ਉਹ ਮਨੁੱਖ ਜਿਸ ਨੇ ਆਪਣੇ ਮਨ ਨ ਸਾਧਿਆ ਹੋਵੇ, ਵੇਖੋ “ਸਾਧਹ” 
ਹੋਰ ਵੇਖੋ “ਸਾਧਨ? ਸਾਧਾ, ਸਾਧੂ ਨ 
“ਗਾਵਹਿ ਸਿਧ ਸਮਾਧੀ ਅੰਦਰਿ ਗਾਵਨਿ ਸਾਧ ਵਿਚਾਰੇ । ” 
- ਜਪੁ ੧, ੨੭੪੮ (6) 


(2) ਗੁਰੂ (ਭਾਵ), ਵੇਖੋ “ਸਾਧੁ 
“ਸੇਵਾ ਸਾਧ ਨ ਜਾਨਿਆ ਹਰਿ ਰਾਇਆ। ” 


- ਆਸਾ ੫. ਸੋਪੁ ੪, ੨੨ (12) 
“ਅੰਚਲੁ ਗਹਿ ਕੈ ਸਾਧ ਕਾ ਤਰਣਾ ਇਹੁ ਸੰਸਾਰੁ । ? 
- ਗਉ ੫, ੧੭੨", ੨:੧ (218) 





645 


“ਜਾ ਦਿਨ ਭੇਟੇ ਸਾਧ ਮੋਹਿ ਉਆ ਦਿਨ ਬਲਿਹਾਰੀ। ? 
- ਬਿਲਾ ੫, ੪੦, ੧":੧ (810) 
“ਹਮ ਤੇ ਕਛੂ ਨ ਹੋਵਨਾ ਸਰਣਿ ਪ੍ਰਭ ਸਾਧ। ” 
- ਬਿਲਾ ੫, ੬੦, ੪:੧ (816) 
(3) (ਸੰ.) ਉਤਮ, ਸ੍ਰੇਸ਼ਟ 
“ਜਾਸੁ ਜਪਤ ਹਰਿ ਹੋਵਹਿ ਸਾਧ। ” (ਸ੍ਰੇਸ਼ਟ, ਗੁਰਮੁਖ) 
- ਗਉਂ ੫, ਅਸ ੨, ੪:੨ (236) 
“ਪ੍ਰਭ ਕਾ ਸਿਮਰਨੁ ਸਾਧ ਕੈ ਸੰਗਿ। ? (ਗੁਰਮੁੱਖਾਂ ਦੀ ਸੰਗਤ ਵਿਚ) 
- ਗਉ ੫, ਸੁਖ ੧, ੨:੯ (262) 
(4) ਸਧਰ, ਸ਼ਿੱਕ, ਤਾਂਘ (ਸ਼ਬਦਾਰਥ/ ਦਰਪਣ), ਸ਼ਰਧਾ (ਸੰਥਿਆ), ਪੂਰਣਤਾ, 
ਕਮਾਲੀਅਤ (ਮਹਾਨਕੋਸ਼) 
“ਕਬੀਰ ਜਉ ਤੁਹਿ ਸਾਧ ਪਿਰੰਮ ਕੀ ਸੀਸੁ ਕਾਟਿ ਕਰਿ ਗੋਇ।” 
- ਸਲੋ ਕਬ, ੨੩੯੧ (1377) 


(1) ਲਵਾਗਾਂ 
“ਹਉ ਬੰਧਉ ਹਉ ਸਾਧਉ ਬੈਰੁ। ” 
- ਗਉਂ ੫, ੭੮, ੩:੧ (178) 

(2) ਕਾਬੂ ਕਰਾਂ 
“ਕਵਨ ਜੋਗੁ ਕਾਇਆ ਲੇ ਸਾਧਉ। ”” 

- ਗਉਂ ੫, ੧੦੫, ੧:੨ (187) 
(3) ਕਰਾਂ 
“ਦਿਨਸੁ ਰੈਣਿ ਏਹ ਸੇਵਾ ਸਾਧਉ। ”? 

- ਆਸਾ ੫, ੮੪, ੪੨ (391) 


ਸਾਧ/ਉਤਮ ਪੁਰਸ਼ ਦੀ ਸੰਗਤ ਵਿਚ 
“ਗੋਬਿਦੁ ਗਾਇਆ ਸਾਧ ਸੰਗਾਇਆ ਭਈ ਪੂਰਨ ਆਸਾ। ” 
- ਵਡ ੫. ਛੰਤ ੩, ੩:੪ (578) 


ਹੋਰ ਰੂਪ: 
ਸਾਧ-ਸੰਗਾਦੇ - 
“ਸੰਜੋਗਿ ਮਿਲਾਏ ਸਾਧ-ਸੰਗਾਏ। ” (ਸਾਧ ਸੰਗਤ ਵਿਚ) 
- ਕਾਨ ੫. ੪੬, ੧੧ (1307) 


ਸਾਧ/ਗੁਰੂ ਦੀ ਸੰਗਤ 
“ਨਾਨਕ ਪ੍ਰੀਤਿ ਲਗੀ ਤਿਨ ਰਾਮ ਸਿਉ ਭੇਟਤ ਸਾਧ ਸੰਗਾਤ। ” 
- ਆਸਾ ੫, ਛੰਤ ੪, ੧ਸ:੨ (454) 
ਸਾਧ ਸੰਗਤ 
“ਓਟ ਗਹੀ ਅਬ ਸਾਧ ਸੰਗਾਰੇ । ”” 
- ਸ਼ੂਹੀ ੫, ੧੫, ੨੪੨ (740) 


(1) ਸਾਧ/ਭਲੇ ਪੁਰਸ਼ਾਂ ਦੀ ਸੰਗਤ 
“ਭਾਈ ਰੇ ਸੁਖੁ ਸਾਧਸੰਗਿ ਪਾਇਆ। ” 





646 


- ਸਿਰੀ ੫, ੭੨, ੧":੧ (42) 


“ਕਤਕਿ ਹੋਵੈ ਸਾਧ ਸੰਗੁ ਬਿਨਸਹਿ ਸਭੇ ਸੋਚ । ” 
- ਮਾਝ ੫, ਬਾਰਾ ੯:੯ (135) 
ਸਾਧ ਸੰਗੇ - 
“ਮਿਲਿ ਸਾਧ ਸੰਗੇ ਨਾਮ ਰੰਗੇ ਮਨਿ ਲੋੜੀਦਾ ਪਾਇਆ। ? 
- ਆਸਾ ੫, ਛੰਤ ੯, ੪:੪ (459) 
ਸਾਧਸੰਗੇਹੁ - 
“ਸਤਿ ਸਤਿ ਹਰਿ ਸਤਿ ਸੁਆਮੀ ਸਤਿ ਸਾਧਸੰਗੇਹੁ । ” 
- ਸਾਰ ੫, ੧੧੪, ੨:੧ (1226) 
ਸਾਧਸੰਗੇਣ - 
“ਗੋਬਿੰਦ ਭਜਨ ਸਾਧਸੰਗੇਣ ਅਸਥਿਰੰ ਨਾਨਕ ਭਗਵੰਤ ਭਜਨਾਸਨੰ। ” 
- ਸਸ ੫, ੧੨੪੪ (1355) 
ਸਾਧ ਸੰਗੇਣਿ - 
“ਸਾਧ ਸੰਗੇਣਿ ਸਿਮਰੰਤਿ ਗੋਬਿੰਦ ਸਰਣਿ ਨਾਨਕ ਹਰਿ ਹਰਿ ਹਰੇ। ? 
- ਸਸ ੫, ੫੫੧੩ (1359) 
ਸਾਧਸੰਗੇਤ - 
“ਪੰਚ ਚੋਰ ਆਗੈ ਭਗੇ ਜਬ ਸਾਧ ਸੰਗੇਤ। ”” 
- ਬਿਲਾ ੫, ੩੯, ੨੧ (810) 


- ਗਉ ੫. ੧੧੬, ੨:੧ (189) 


“ਜਿਸੁ ਜਨ ਹੋਆ ਸਾਧਸੰਗੁ ਤਿਸੁ ਭੇਟੈ ਹਰਿ ਰਾਇਆ। ” 
- ਬਿਲਾ ੫, ੪੬, ੧:੨ (812) 


ਸਾਧਾਂ (ਜਿੰਨਾਂ ਨੇ ਕਮਾਈ/ਸਾਧਨਾ ਕੀਤੀ ਹੈ) ਦੀ 
“ਇਹੁ ਦਾਨੁ ਮਾਨੁ ਨਾਨਕੁ ਪਾਏ ਸੀਸੁ ਸਾਧਹ ਧਰਿ ਚਰਨੀ। ” 


- ਆਸਾ ੫. ਛੰਤ ੫, ੪:੬ (456) 


(1) ਸਾਧਦੇ/ਕਰਦੇ ਰਹਿੰਦੇ ਹਨ 
“ਲਾਖ ਤਪੀਸਰੁ ਤਪੁ ਹੀ ਸਾਧਹਿ। ”” 
- ਵਡ ੫, ੧, ੨੨ (562) 
(2) ਵਸ ਵਿਚ ਕਰਨਾ 
“ਤੇਰੀ ਸਰਣਿ ਤੇਰੈ ਭਰਵਾਸੇ ਪੰਚ ਦੁਸਟ ਲੈ ਸਾਧਹਿ। ” 
- ਸੂਹੀ ੫, ੫੭, ੩੧੨ (750) 





ਸਾਧਗੁਰ ---- ਉਤਮ/ਸ੍ਰੇਸ਼ਟ/ਸਾਧੂ ਗੁਰੂ 


647 


“ਹਰਿ ਆਰਾਧਿ ਸਭੋ ਕਿਛੁ ਪਾਈਐ ਕਾਰਜ ਸਗਲੇ ਸਾਧਹੁ । ” 
- ਸੋਰ ੫, ੭੬, ੧":੨ (627) 
(2) ਵਸ ਵਿਚ ਕਰੋ 
“ਕਿਉ ਨ ਅਰਾਧਹੁ ਮਿਲਿ ਕਰਿ ਸਾਧਹੁ ਘਰੀ ਮੁਹਤਕ ਬੇਲਾ ਆਈ। ”” 
- ਸਾਰ ੫, ਛੰਤ ੧, ੨:੪ (1236) 


- ਗਉ ਕਬ, ੩੭, ੧:੧ (330) 


“ਹਰਿ ਕੀਏ ਪਤਿਤ ਪਵਿਤ਼ ਮਿਲਿ ਸਾਧਗੁਰ ਹਰਿ ਨਾਮੈ ਹਰਿ ਰਸੁ ਚਾਖਿਬਾ। ” 
- ਜੈਤ ੪, ੪, ੧੨ (697) 


(1) (ਸੰ.) ਸਤੀ ਸਵਿਤਰੀ, ਪਵਿੱਤਰ ਇਸਤਰੀ-ਇਸਤਰੀ (ਜੀਵ ਰੂਪੀ) 
“ਸਾਧਨ ਨਾਂਵੈ ਬਾਹਰੀ ਅਵਗਣਵੰਤੀ ਰੋਇ। ”? 

- ਸਿਰੀ ੩, ੬੦, ੩:੪ (37) 
“ਢਾਹਿ ਮੜੋਲੀ ਲੂਟਿਆ ਦੇਹੁਰਾ ਸਾਧਨ ਪਕੜੀ ਏਕ ਜਨਾ। ” (ਜਿੰਦ ਰੂਪ ਇਸਤ੍ਰੀ) 

- ਗਉ ੧, ੧੪, ੩:੧ (155) 
“ਸਾਧਨ ਸਬਦਿ ਸੁਹਾਈ ਪ੍ਰੇਮ ਕਸਾਈ ਅੰਤਰਿ ਪ੍ਰੀਤਿ ਪਿਆਰੀ। ”” 

- ਵਡ ੩, ਛੰਤ ੧, ੧:੫ (567) 

ਹੋਰ ਰੂਪ: 


ਸਾਧਨਾ - 
“ਉਸਾਰਿ ਮੜੋਲੀ ਰਾਖੈ ਦੁਆਰਾ ਭੀਤਰਿ ਬੈਠੀ ਸਾਧਨਾ। ” 
- ਗਉ ੧, ੧੪, ੨:੧ (155) 
(2) ਤਰੀਕਾ, ਢੰਗ, ਜੁਗਤ 
“ਜੈਨ ਮਾਰਗ ਸੰਜਮ ਅਤਿ ਸਾਧਨ। ” 
- ਗਉ ੫. ਸੁਖ ੩, ੨:੬ (265) 
“ਜਪ ਤਪ ਸੰਜਮ ਕਰਮ ਸੁਖ ਸਾਧਨ ਤੁਲਿ ਨ ਕਛੂਐ ਲਾਹਿ। ? 
`_`= ਸਾਰ ੫, ੯੫, ੨:੧ (1222) 


ਹੋਰ ਰੂਪ: 
ਸਾਧਨੰ - 
“ਅਨਿਕ ਸਾਧਨੰ ਨ ਸਿਧੁਤੇ ਨਾਨਕ ਅਸਥੰਭੰ ਅਸਥੰਭੰ ਅਸਥੰਭੰ ਸਬਦ ਸਾਧ 
ਸੂਜਨਹ। 


- ਸਸ ੫, ੧੭੪੩ (1355) 
(3) ਸਾਧਾਂ, ਸਾਧ ਜਨਾਂ, ਭਲੇ ਪੁਰਸ਼ਾਂ ਦਾ 
“ਕਹੁ ਨਾਨਕ ਨਿਜ ਮਤੁ ਸਾਧਨ ਕਉ ਭਾਖਿਓ ਤੋਹਿ ਪੁਕਾਰਿ। ” 
- ਸੋਰ ੯, ੮, ੨੨ (633) 
“ਸਾਧਨ ਕਾ ਸੰਗੁ ਸਾਧ ਸਿਉ ਗੋਸਟਿ ਹਰਿ ਸਾਧਨ ਸਿਉ ਲਿਵ ਲਾਉ।” 
- ਸਾਰ ੫, ੧, ੪:੧ (1202) 





648 


(1) ਜੀਵ ਰੂਪੀ ਇਸਤਰੀ, ਵੇਖੋ “ਸਾਧਨ” (1) 
(2) ਯਤਨ 
“ਇਸੁ ਦੇਹੀ ਕਉ ਬਹੁ ਸਾਧਨਾ ਕਰੈ। ” 
- ਗਉਂ ੫. ਸੁਖ ੩, ੩:੫ (265) 
(1) ਸਾਧ ਜਨਾਂ, ਭਲੇ ਪੁਰਸ਼ਾਂ ਵੇਖੋ “ਸਾਧੀ” 
“ਸਾਧਾ ਮਹਿ ਇਹ ਹਮਰੀ ਜਿੰਦੁ। ? 
- ਗਉ ੫, ੯੧, ੩:੪ (183) 


ਹੋਰ ਰੂਪ: 
ਸਾਧਾਇਆ - 
“ਗਹੀ ਓਟ ਸਾਧਾਇਆ। ” (ਸਾਧਾਂ ਦੀ) 


- ਸੂਹੀ ੫, ੪੬, ੪:੧ (746) 
(2) ਕੀਤਾ, ਸਾਧਿਆ, ਵੇਖੋ “ਸਾਧੀ? 
“ਅਨਜਾਨਤ ਕਿਛੁ ਇਨਹਿ ਕਮਾਨੋ ਜਪ ਤਪ ਕਛੂ ਨ ਸਾਧਾ। ” 

- ਗਉ ੫, ੧੬੩, ੧:੧ (215) 


-<= ਸਧਾਰਦਾ/ਸੁਧਾਰਦਾ ਹੈ, ਵੇਖੋ “ਸਾਧਾਰੁ ? 
“ਨਾਨਕ ਨਦਰੀ ਧਨ ਸੋਹਾਗਣਿ ਸਬਦੁ ਅਭ ਸਾਧਾਰਏ । ”” 
- ਆਸਾ ੧, ਛੰਤ ੧, ੩੯੬ (436) 


ਸਾਧਾਰਣੁ _--- ਆਸਰਾ ਦੇਣ ਵਾਲਾ 
“ਸੁੰਦਰ ਬਚਨ ਤੁਮ ਸੁਣਹੁ ਛਬੀਲੀ ਪਿਰੁ ਤੈਡਾ ਮਨ ਸਾਧਾਰਣੁ। ? 
- ਰਾਮ ੫. ਵਾਰ ੬ਸ, ੫. ੧੨ (959) 
ਹੋਰ ਵੇਖੋ “ਸਾਧਾਰੈ ” 
ਸਾਧਾਰਾ ---- ਆਸਰੇ-ਸਹਿਤ ਹੋਇਆ, ਆਸ਼ਰਿਤ ਹੋਇਆ 
“ਤੁਝ ਹੀ ਪੇਖਿ ਪੇਖਿ ਮਨੁ ਸਾਧਾਰਾ। ”” 
- ਸੂਹੀ ੫, ੧੧, ੧੨ (739) 
ਹੋਰ ਰੂਪ: 
ਸਾਧਾਰਿਆ - 
“ਜਾ ਡਿਠਾ ਪੂਰਾ ਸਤਿਗੁਰੂ ਤਾਂ ਅੰਦਰਹੁ ਮਨੁ ਸਾਧਾਰਿਆ। ” (ਆਸਰੇ ਸਹਿਤ, 
ਧੀਰਜ ਵਾਲਾ ਹੋ ਗਿਆ) 
- ਗਉ ੪, ਵਾਰ ੧੭:੩ (310) 
ਸਾਧਾਰੀ - 
“ਥਿਰੁ ਸੁਹਾਗੁ ਵਰੁ ਅਗਮੁ ਅਗੋਚਰੁ ਜਨ ਨਾਨਕ ਪ੍ਰੇਮ ਸਾਧਾਰੀ ਜੀਉ। ” (ਪ੍ਰੇਮ ਦੇ 
ਆਸਰੇ/ਸਹਿਤ ਹੋਈ) 
- ਮਾਝ ੫, ੧੧, ੪:੩ (98) 
ਸਾਧਾਰੀਆ - 
“ਮੋਹਨ ਲਾਲ ਅਨੂਪ ਸਰਬ ਸਾਧਾਰੀਆ। ” (ਆਸਰੇ) 
- ਗਉ ੫, ਅਸ ੧੨, ੩:੧ (241) 





649 


- ਜਪੁ ੧, ੧੫:੨ (3) 


“ਦੇਖਿ ਦਰਸਨੁ ਮਨੁ ਸਾਧਾਰੈ ਪਾਪ ਸਗਲੇ ਜਾਹਿ। ”” 

- ਸਿਰੀ ੫, ੯੪, ੩੧ (51) 
(1) ਸੁਧਾਰ, ਠੀਕ ਕਰ, ਸੰਵਾਰ, ਵੇਖੋ “ਸਾਧਿਆ” (1) 
“ਪਹਿਲਾ ਧਰਤੀ ਸਾਧਿ ਕੈ ਸਚੁ ਨਾਮੁ ਦੇ ਦਾਣੁ। ? 


- ਸਿਰੀ ੧, ੧੩, ੨:੨ (19) 
“ਸਾਧਸੰਗਿ ਮਿਲਿ ਦੁਇ ਕੁਲ ਸਾਧਿ। ” (ਸੰਵਾਰ ਲੈ) 
- ਗਉਂ ੫, ੧੬੬, ੪:੧ (199) 
“ਧਰਤਿ ਕਾਇਆ ਸਾਧਿ ਕੈ ਵਿਚਿ ਦੇਇ ਕਰਤਾ ਬੀਉ। ” (ਵਾਹ, ਸੰਵਾਰ ਕੇ) 
- ਆਸਾ ੧, ਵਾਰ ੧੦ਸ, ੧, ੨੬ (468) 
(2) ਵਸ ਵਿਚ ਰਖ, ਸੰਜਮ ਵਿਚ ਰਖ, ਰੋਕ ਰੱਖ, ਵੇਖੋ “ਸਾਧਿਆ” (3) 
“ਨਉਮੀ ਨਵੈ ਦੁਆਰ ਕਉ ਸਾਧਿ। ”” 


- ਗਉ ਕਬ, ਥਿਤੀ ੧੦:੧ (343) 
(3) ਮੁਕਾ ਕੇ ਵੇਖੋ “ਸਾਧੀਐ” 
“ਮਾਰਗੁ ਬਿਖੜਾ ਸਾਧਿ ਗੁਰਮੁਖਿ ਹਰਿ ਦਰਗਹ ਸੋਭਾ ਪਾਈਐ । ” 
- ਬਿਹਾ ੫, ਛੰਤ ੧, ੨:੩ (542) 
(“ਦਰਪਣ ” ਇਥੇ ਵੀ “ਸਾਧਿ” ਦੇ ਅਰਥ “ਸੰਵਾਰ, ਸੁਹਣਾ ਬਣਾ ਕੇ” ਕਰਦਾ ਹੈ) 
(4) ਕਰਕੇ (ਸੋਧਿ ਸਾਧਿ ਚੰਗੀ ਤਰ੍ਹਾ, ਵਿਚਾਰ ਕਰਕੇ) 
“ਨਿੰਦਕ ਸੋਧਿ ਸਾਧਿ ਬੀਚਾਰਿਆ। ”? 
- ਗੋਂਡ ਰਵਿ, ੨, ੪:੩ (875) 
ਜਿਤ ਲਿਆ, ਸਿਧ ਕੀਤਾ, ਵੇਖੋ “ਸਾਧਿਆ” (2) 
“ਭਾਉ ਭਗਤਿ ਗਾਇ ਗੁਣ ਗੋਬਿਦ ਜਮ ਕਾ ਮਾਰਗੁ ਸਾਧਿਓ। ”? 
- ਦੇਵ ੫, ੧੩, ੧੨ (530) 


ਸਾਧਿਆ ---- (1) ਸੁਧਾਰਿਆ, ਸੋਧਿਆ 
“ਹਰਿ ਅਹੰਕਾਰੀਆ ਮਾਰਿ ਨਿਵਾਏ ਮਨਮੁਖ ਮੂੜ ਸਾਧਿਆ। ” 
- ਸਿਰੀ ੪, ਵਾਰ ੧੭:੪ (90) 

(2) ਜਿਤਿਆ 
“ਗੁਰ ਕਿਰਪਾ ਤੇ ਦਲ ਸਾਧਿਆ। ” 

- ਗਉ ੫, ੧੪੧", ੨੨ (210) 
(3) ਵਸ ਵਿਚ/ਸੰਜਮ ਵਿਚ ਕਰਕੇ 
“ਪਵਨੁ ਨ ਸਾਧਿਆ ਸਚੁ ਨ ਅਰਾਧਿਆ। ” 

- ਰਾਮ ੧, ਸਿਗੋ ੬੨੪ (945) 


ਸਾਧਿਆ ---- ਨਿਸ਼ਾਨਾ ਬੰਨਿਆ, ਸ਼ਿਸ਼ਤ ਲਾਈ 
“ਮੋਹ ਕੈ ਫਾਧਿ ਕਾਲ ਸਰੁ ਸਾਂਧਿਆ। ”? 





650 


- ਗਉਂ ਕਬ, ੩੦, ੧":੨ (329) 


“ਕੋਟਿ ਤੇਤੀਸ ਸੇਵਕਾ ਸਿਧ ਸਾਧਿਕ ਦਰਿ ਖਰਿਆ। ? 
- ਸਿਰੀ ੫, ੭੨, ੪੧ (42) 
ਹੋਰ ਰੂਪ: 
ਸਾਧਿਕਾ - 
“ਮੁਨਿ ਜਨ ਸੇਵਕ ਸਾਧਿਕਾ ਨਾਮਿ ਰਤੇ ਗੁਣਤਾਸੁ । ” 
- ਸਿਰੀ ੧, ਅਸ ੭, ੬੨ (57) 
“ਇਕਿ ਗਿਰਹੀ ਸੇਵਕ ਸਾਧਿਕਾ ਗੁਰਮਤੀ ਲਾਗੇ। ” (ਨੇਕੀ ਲਈ ਯਤਨਸ਼ੀਲ) 
- ਆਸਾ ੧, ਅਸ ੧੪, ੭੧ (419) 


ਸਾਧਿਕੁ - 
“ਆਆਪੇ ਸਿਧ ਸਾਧਿਕੁ ਵੀਚਾਰੀ। ”” 


- ਮਾਰੂ ੧, ਸੋਲਾ ੨, ੧੦:੧ (1022) 
ਸਾਧਿਕੋ - 
“ਤੂੰ ਆਪੇ ਹੀ ਸਿਧ ਸਾਧਿਕੋ ਤੂੰ ਆਪੇ ਹੀ ਜੁਗ ਜੋਗੀਆ। ”” 
੍‌੍ ੍‌੍ - ਕਾਨ ੪, ਵਾਰ ੧:੧ (1313) 


(1) ਸਾਧਾਂ/ਭਲੇ ਪੁਰਸ਼ਾਂ ਨੇ 
“ਸਾਦੁ ਆਇਆ ਤਿਨ ਹਰਿ ਜਨਾਂ ਚਖਿ ਸਾਧੀ ਡਿਠਾ । ” 
- ਗਉਂ ੫. ਵਾਰ ੧੩੨ (321) 
(2) ਕੀਤੀ 
“ਜਿਹ ਨਰ ਰਾਮ ਭਗਤਿ ਨਹਿ ਸਾਧੀ। ” 
- ਗਉਂ ਕਬ, ੨੫, ੧":੧ (328) 
“ਜਿਹ ਪਰਲੋਕ ਜਾਇ ਅਪਕੀਰਤਿ ਸੋਈ ਅਬਿਦਿਆ ਸਾਧੀ। ? (ਕੀਤੀ) 
- ਸਾਰ ਪਰ, ੧, ੨:੨ (1253) 
ਹੋਰ ਰੂਪ: 
ਸਾਧੀਐ - 
“ਜਪੁ ਤਪੁ ਸੰਜਮੁ ਸਾਧੀਐ ਤੀਰਥਿ ਕੀਚੈ ਵਾਸੁ। ? 
- ਸਿਰੀ ੧, ੩, ਅਸ ੬, ੧:੧ (56) 
(3) ਸੰਵਾਰੀ, ਵਸ ਵਿਚ ਕੀਤੀ 
“ਤਪਸੀ ਕਰਿ ਕੈ ਦੇਹੀ ਸਾਧੀ ਮਨੂਆ ਦਹ ਦਿਸ ਧਾਨਾ। ” 
-ਮਾਰੂ ੫, ੧੫, ੨:੧ (1003) 


(1) ਕੀਤੀ, ਵੇਖੋ “ਸਾਧੀ” (2) 
(2) ਕਾਬੂ ਕਰੀਏ/ਵਸ ਵਿਚ ਕਰੀਏ, ਵੇਖੋ “ਸਾਧੇ” 
“ਸੰਤਸੰਗਿ ਹਰਿ ਮਨਿ ਵਸੈ ਭਰਮੁ ਮਹ ਭਉ ਸਾਧੀਐ। ”” 
- ਗਉ ੫, ੧੪੪, ੧":੨ (211) 
(3) ਮੁਕਾ ਲਈਏ, ਸੰਵਾਰ ਲਈਏ 
“ਜਮ ਪੰਥ ਬਿਖੜਾ ਅਗਨਿ ਸਾਗਰੁ ਨਿਮਖ ਸਿਮਰਤ ਸਾਧੀਐ। ”” 





651 


- ਗਉ ੫. ਛੰਤ ੩, ੧:੪ (248) 
“ਜੋਗ ਦਾਨ ਅਨੇਕ ਕਿਰਿਆ ਲਗਿ ਚਰਣ ਕਮਲਹ ਸਾਧੀਐ। ”” 
- ਰਾਮ ੫, ਛੰਤ ੩, ੧:੪ (925) 
(1) ਜਿੰਨ੍ਹਾਂ ਨੇ ਸਾਧਨਾਂ ਕੀਤੀ ਹੋਵੇ, ਭਲੇ ਪੁਰਸ਼, ਕਾਮਾਈ ਵਾਲਾ ਪੁਰਸ਼ 
“ਸਾਧੁ ਮਿਲੈ ਸਾਧੁ ਜਨੈ ਸੰਤੋਖੁ ਵਸੈ ਗੁਰ ਭਾਇ। ”” 
ਸੁ - ਸਿਰੀ ੧, ਅਸ ੧੪, ੭:੧ (62) 
ਹੋਰ ਰੂਪ: 


ਸਾਧ -- 
“ਸਾਧੁ ਸਤਿਗੁਰੁ ਜੇ ਮਿਲੈ ਤਾਂ ਪਾਈਐ ਗੁਣੀ ਨਿਧਾਨੁ। ” 
੍‌੍ - ਮਾਝ ੧, ੧੮, ੧:੩ (21) 
ਸ਼ਾਰੂਆ - 
“ਮਾਘਿ ਮਜਨੁ ਸੰਗਿ ਸਾਧੁਆ ਧੁੜੀ ਕਰਿ ਇਸਨਾਨੁ । ” 
ਰਾ -ਮਾਝ ੫, ਬਾਰਾ ੧੨:੧ ( 135) 
(2) ਗੁਰੂ 
“ਕਰਿ ਕਿਰਪਾ ਮੋਹਿ ਸਾਧੁ ਮਿਲਾਇਆ। ”” 
- ਮਾਝ ੫, ੧੨, ੪੧੧ (98) 
ਹੋਰ ਰੂਪ: 


ਸਾਧੁ - 
“ਕਾਮਿ ਕਰੋਧਿ ਨਗਰੁ ਬਹੁ ਭਰਿਆ ਮਿਲਿ ਸਾਧੂ ਖੰਡਲ ਖੰਡਾ ਹੇ। ” 


- ਗਉ ੪. ਸੋਲਾ ੪, ੧:੧ (13) 


(1) ਵਸ ਕੀਤੇ, ਕਾਬੂ ਕੀਤੇ 
“ਸਾਧ ਕੈ ਸੰਗਿ ਉਨਿ ਭਉਜਲੁ ਤਰਿਆ ਸਗਲ ਦੂਤ ਉਨਿ ਸਾਧੇ ਜੀਉ। ” 
- ਮਾਝ ੫, ੨੭, ੩:੩ (102) 


- ਗਉਂ ੩, ੨੫, ੩:੧ (159) 


“ਬਹੁਤੁ ਉਰਧ ਤਪ ਸਾਧਨ ਸਾਧੇ। ”” 
- ਗਉ ੫, ੧੧੧", ੨:੧ (202) 
(3)ਚੰਗੇ ਬਣਾ ਲੈਂਦਾ ਹੈ, ਸੰਵਾਰ ਲੈਦਾ ਹੈ 
“ਕਰਿ ਸੇਵਹੁ ਪੂਰਾ ਸਤਿਗੁਰੂ ਮੇਰੇ ਲਾਲ ਜੀਉ ਜਮ ਕਾ ਮਾਰਗੁ ਸਾਧੇ ਰਾਮ। ” 
- ਬਿਹਾ ੫, ਛੰਤ ੧, ੨੨ (542) 
“ਕਾਰਜ ਸਗਲੇ ਸਾਧੇ। ” (ਸੰਵਾਰੇ) 
- ਸੋਰ ੫, ੮੨, ੧:੧ (629) 





652 


“ਕਾਇਆ ਸਾਂਧੈ ਉਰਧ ਤਪੁ ਕਰੈ ਵਿਚਹੁ ਹਉਮੈ ਨ ਜਾਇ। ”” 
- ਸਿਰੀ ੩, ੫੧, ੧:੧ (33) 
“ਜੈਸੈ ਧਰਤੀ ਸਾਧੈ ਬਹੁ ਬਿਧਿ ਬਿਨੁ ਬੀਜੈ ਨਾਹੀ ਜਾਮੈ। ” (ਤਿਆਰ ਕਰੇ) 
- ਸਾਰ ੫, ੧੧, ੨:੧ (1205) 
(4) ਸਾਧੂ ਜਨ 
“ਹਉਮੈ ਮਮਤਾ ਮੋਹੁ ਛੁਟਾ ਜਾ ਸੰਗਿ ਮਿਲਿਆ ਸਾਧੇ। ”” 
- ਬਿਹਾ ੫, ਛੰਤ ੧, ੨:੫ (542) 


- ਗਉਂ ੯, ੧, ੧":੧ (219) 


(1) (ਸੰ.) ਨਿਸਫਲਤਾ ਸਹਿਤ (ਮਹਾਨਕੋਸ਼), ਸਾਥ (ਦਰਪਣ) ਸਾਕਾਹਾਰੀ 
(ਸ਼ਬਦਾਰਥ) 
“ਤਜਿ ਸਾਰੰਗਧਰ ਭੂਮਿ ਤੂ ਭੂਲਾ ਮੋਹਿ ਲਪਟਿਓ ਦਾਸੀ ਸੰਗਿ ਸਾਨਥ। ” 

- ਮਾਰੂ ੫, ੧੦, ੧":੨ (1001) 
(2) ਸਮੀਪਤਾ, ਸਹਾਇਤਾ 
“ਬਿਖਮ ਗਾਰ੍ਹ ਕਰੁ ਪਹੁਚੈ ਨਾਹੀ ਸੰਤ ਸਾਨਥ ਭਏ ਲੂਟਾ। ” 

- ਸਾਰ ੫, ੩੨, ੧੨ (1210) 


“ਤਿਸੁ ਵਿਚਿ ਭੂਖ ਬਹੁਤੁ ਨੈ ਸਾਨੁ । ” 


- ਗਉਂ ੧, ੨, ੩:੨ (151) 


ਸਾਨੇਹੜੇ ---- ਸੁਨੇਹੇ 
“ਸਾਜਨ ਦੇਸਿ ਵਿਦੇਸੀਅੜੇ ਸਾਨੇਹੜੇ ਦੇਦੀ। ” 
- ਤੁਖਾਂ ੧, ਛੰਤ ੪, ੩:੧ (1111) 


-<-- ਸੰਨ, ਪਾੜ 
“ਆਈ ਮਸਟਿ ਜੜਵਤ ਕੀ ਨਿਆਈ ਜਿਉ ਤਸਕਰੁ ਦਰਿ ਸਾਂਨਿਹਾ। ” 
- ਸਾਰ ੫, ੪, ੩੨ (1203) 


(ਸੰ.) ਸਪ, ਵੇਖੋ “ਸਾਪੁ” (2) 
“ਸਾ ਸਾਪਨਿ ਹੋਇ ਜਗ ਕਉ ਖਾਈ। ”? 
- ਗਉਂ ਕਬ, ੩੦, ੨:੨ (329) 


(1) ਸਰਾਪ 
“ਜਰਾ ਮਰਾ ਤਾਪੁ ਸਿਰਤਿ ਸਾਪੁ ਸਭੁ ਹਰਿ ਕੈ ਵਸਿ ਹੈ ਕੋਈ ਲਾਗਿ ਨ ਸਕੈ ਬਿਨੁ 
ਹਰਿ ਕਾ ਲਾਇਆ। ” 

- ਗਉਂ ੪, ੫੧, ੪:੨ (168) 
(2) ਸਪ 
“ਵਰਮੀ ਮਾਰੀ ਸਾਪੁ ਨ ਮਰਈ ਨਾਮੁ ਨ ਸੁਨਈ ਡੋਰਾ। ? 





653 


- ਆਸਾ ੫, ੪੨, ੧":੨ (381) 
(ਅ. ਸਾਬਤ) ਪੂਰਾ, ਮੁਕੰਮਲ, ਅਖੰਡ 
“ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ। ”” 
- ਮਾਰੂ ੫, ਸੋਲਾ ੧੨, ੨:੩ (1084) 
ਹੋਰ ਰੂਪ: 
ਸਾਬਤਿ - 
“ਕਬੀਰ ਜਾਕੀ ਦਿਲ ਸਾਬਤਿ ਨਹੀ ਤਾ ਕਉ ਕਹਾਂ ਖੁਦਾਇ। ” 
- ਸਲੋ ਕਬ, ੧੮੫੨ (1374) 


ਸਾਬਤੁ - 
“ਸਾਬਤੁ ਵਸਤੁ ਓਹੁ ਅਪਨੀ ਲਹੈ । ” 


- ਗਉ ੫, ੮੯, ੧੨ (182) 


(1) ਪੂਰੀ, ਅਖੰਡ, ਵੇਖੋ “ਸਾਬਤ” 
(2) ਸਾਂਭ ਰੱਖੀ ਹੈ (ਭਾਵ) 
“ਰਾਮ ਨਾਮ ਧਨੁ ਸੰਚਿਆ ਸਾਬਤੁ ਪੂੰਜੀ ਰਾਸਿ। ” 

- ਸੂਹੀ ੪, ਅਸ ੨, ੧੪੨੧ (759) 
(3) ਸਬੂਤ (ਟੁੱਟਾ ਨਾ) ਹੋਣਾ 
“ਜਬ ਲਗੁ ਜੀਉ ਪਿੰਡੁ ਹੈ ਸਾਬਤੁ ਤਬ ਲਗਿ ਕਿਛੁ ਨ ਸਮਾਰੇ। ? 

- ਨਟ ੪, ਅਸ ੩, ੪:੧ (981) 

(4) ਸਹੀ ਸਲਾਮਤ 
“ਮਨਮੁਖ ਸੋਇ ਰਹੇ ਸੇ ਲੂਟੇ ਗੁਰਮੁਖਿ ਸਾਬਤੁ ਭਾਈ ਹੇ। ” 

- ਮਾਰੂ ੧, ਸੋਲ ੫, ੪:੩ (1024) 


(ਅ. ਸਾਬਰ) ਸਬਰ ਵਾਲਾ 
“ਸਬਰ ਅੰਦਰਿ ਸਾਬਰੀ ਤਨੁ ਏਵੈ ਜਾਲੇਨ੍। ” 
- ਸਲੋ ਫਰ, ੧੧੬:੧ (1384) 


(ਫਾ. ਸ਼ਾਬਾਸ਼) (1) ਸੋਭਾ, ਚੰਗੇ ਕੰਮ ਲਈ ਸ਼ਲਾਘਾ/ਪ੍ੁਸੰਨਤਾ ਵਾਚੀ ਸ਼ਬਦ, ਧੰਨ ਧੰਨ 
“ਜਿਨੀ ਸਚੁ ਵਣੰਜਿਆ ਗੁਰਿ ਪੂਰੇ ਸਾਬਾਸਿ। ” 

- ਸਿਰੀ ੧, ੧੧, ੪:੨ (18) 
“ਗੁਰਮੁਖਿ ਜਿਨੀ ਜਾਣਿਆ ਤਿਨ ਕੀਚੈ ਸਾਬਾਸਿ। ” 

- ਸਿਰੀ ੧, ੧੬, ੫:੧ (20) 
“ਸਹਜਿ ਸੁਭਾਇ ਮਿਲੇ ਸਾਬਾਸਿ। ” (ਸ਼ੋਭਾ) 

- ਗਉਂ ੧, ੧੧, ੨੨ (154) 
“ਜਾਂ ਕਰਤਾ ਵਲਿ ਤਾ ਸਭੁ ਕੋ ਵਲਿ ਸਭਿ ਦਰਸਨੁ ਦੇਖਿ ਕਰਹਿ ਸਾਬਾਸਿ। ? (ਧੰਨ 
ਧੰਨ) 

- ਗਉਂ ੪, ਵਾਰ ੧੦ਸ, ੪, ੨:੩ (305) 


“ਧਨੁ ਧੰਨੁ ਵਣਜਾਰਾ ਵਣਜੁ ਹੈ ਗੁਰੁ ਸਾਹੁ ਸਾਬਾਸੇ। ”” 





654 


- ਆਸਾ ੪, ਛੰਤ ੧੭, ੧:੩ (449) 
(2) ਅਸੀਸ (ਭਾਵ) 
“ਜਨ ਨਾਨਕ ਹਰਿ ਸਰਣਾਗਤੀ ਹਰਿ ਮੇਲੇ ਗੁਰ ਸਾਬਾਸਿ। ”” 
- ਗਉ ੪, ਵਾਰ ੩ਸ, ੪, ੨:੨ (301) 
(3) ਧੰਨ ਹਨ, ਸਲਾਹਣ ਯੋਗ ਹਨ 
“ਨਾਨਕ ਸੇ ਸਾਬਾਸਿ ਜਿਨੀ ਗੁਰ ਮਿਲਿ ਇਕੁ ਪਛਾਣਿਆ। ” 
- ਗਉਂ ੫. ਵਾਰ ਪਸ, ੫, ੨:੨ (319) 
“ਸੋ ਧੰਨੁ ਗੁਰੂ ਸਾਬਾਸਿ ਹੈ ਹਰਿ ਦੇਇ ਸਨੇਹਾ। ” 
੍‌੍ - ਤਿਲੰ ੪, ਅਸ ੨, ੧੭:੧ (726) 
ਹੋਰ ਰੁਪ: 
“ਜਿਤੁ ਹਰਿ ਪ੍ਰਭੁ ਜਾਪੈ ਸਾ ਧੰਨੁ ਸਾਬਾਸੈ ਧੁਰਿ ਪਾਇਆ ਕਿਰਤੁ ਜੁੜੰਦਾ। ? 
- ਵਡ ੪, ਘੋੜੀ ੧, ੪:੩ (575) 
(4) ਧੰਨਵਾਦ/ਕਰਤਗਤਾ ਭਾਵ 
“ਜਿਸ ਦਾ ਦਿਤਾ ਖਾਵਣਾ ਤਿਸੁ ਕਹੀਐ ਸਾਬਾਸਿ। ” 
- ਆਸਾ ੧, ਵਾਰ ੨੨੧੫ (474) 


ਸਾਂਬਾਹਾ ---- ਇਕੱਠ 
“ਲਸਕਰ ਜੋੜੇ ਕੀਆ ਸਾਂਬਾਹਾ। ” 

- ਆਸਾ ੫, ੮੬, ੨੩ (392) 
(ਸਾਂਬਾਹਾ ਪਾਠ “ਸ਼ਬਦਾਰਥ” ਦੀ ਦਸੰਬਰ, 1979 ਛਾਪ ਦਾ ਹੈ। ਹੁਣ ਇਸ ਸ਼ਬਦ 
ਨ “ਸੰਬਾਹਾ” ਕਰ ਦਿਤਾ ਗਿਆ ਹੈ) 
ਸਾਬਾਸ਼ 
“ਜਨ ਨਾਨਕ ਅੰਮ੍ਰਿਤ ਪੀਆ ਗੁਰਮਤੀ ਧਨੁ ਧੰਨੁ ਧਨੁ ਧੰਨੁ ਧੰਨੁ ਗੁਰੂ ਸਾਬੀਸ। ” 

- ਕਾਨ ੪, ੮, ੨:੨ (1297) 
ਖਾਰ ਤੇ ਥੰਧਿਆਈ ਨਾਲ ਬਣਾਇਆ ਪਦਾਰਥ ਜੋ ਕਪੜੇ ਤੇ ਸਰੀਰ ਤੋ ਮੈਲ ਲਾਹੁਣ 
ਲਈ ਵਰਤਿਆ ਜਾਂਦਾ ਹੈ; ਸਾਬਣ 
“ਜਿਉ ਸਾਬੁਨਿ ਕਾਪਰ ਊਜਲ ਹੋਤ। ” 

- ਰਾਮ ੫. ਅਸ ੪, ੫:੩ (914) 


- ਰਾਮ ੫. ੫੪, ੨੧੨ (900) 


ਸਾੜੂਣੁ - 
“ਦੇ ਸਾਬੂਣੁ ਲਈਐ ਓਹੁ ਧੋਇ। ” 


= ਜਪੁ ੧, ੨੦੯੪ (4) 


ਸਾਬੁਣੈ - 
““ਕਕੈ ਕੇਸ ਪੁੰਡਰ ਜਬ ਹੂਏ ਵਿਣੁ ਸਾਬੂਣੈ ਉਜਲਿਆ। ” 





655 


- ਆਸਾਂ ੧, ਪਟੀ, ੫:੧ (432) 


- ਮਾਰੂ ੫, ਸੋਲਾ ੧੨, ੯:੧ (1084) 


- ਰਾਮ ੫. ੨੮, ੨੧੨ (891) 


- ਗਉ ਰਵਿ, ੧, ੩:੧ (345) 


(1) ਸ਼ਰਨ, ਓਟ, ਪਨਾਹ, ਵੇਖੋ “ਸਾਮੈ ” 
“ਚਾਰਿ ਕੁੰਟ ਦਹ ਦਿਸ ਭੂਮੇ ਥਕਿ ਆਏ ਪ੍ਰਭ ਕੀ ਸਾਮ। ” 
- ਮਾਝ ੫, ਬਾਰਾ ੧:੨ (133) 
(2) ਹਿੰਦੂਆਂ ਦੇ ਧਾਰਮਿਕ ਗ੍ਰੰਥ ਵੇਦਾਂ ਵਿਚ ਤੀਜਾ ਵੇਦ 
“ਸਾਮ ਕਹੈ ਸੇਤੰਬਰੁ ਸੁਆਮੀ ਸਚ ਮਹਿ ਆਛੈ ਸਾਚਿ ਰਹੇ। ” 
- ਆਸਾ ੧, ਵਾਰ ੧੩ਸ, ੧, ੨੧ (470) 
-<= ਸਾਮਾਨ, ਵੇਖੋ “ਸਮਗਰੀ” 
“ਇਕਸੈ ਦੀ ਸਾਮਗਰੀ ਇਕਸੈ ਦੀ ਹੈ ਰੀਤਿ। ”” 
- ਸਿਰੀ ੫, ੭੫, ੪੨ (44) 
“ਸਚੁ ਤੇਰੀ ਸਾਮਗਰੀ ਸਚੁ ਤੇਰਾ ਦਰਬਾਰਾ। ” (ਪਦਾਰਥ) 
- ਸ਼ੂਹੀ ੫, ੪੭, ੨:੧ (746) 
ਬਰਾਬਰ, ਇਕੋ ਜਿਹਾ ਵੇਖੋ “ਸਮਾਨ” (3) 
“ਬਿਆਪਿਕ ਰਾਮ ਸਗਲ ਸਾਮਾਨ। ”” 
- ਗਉ ਕਬ, ਥਿਤੀ ੧੪:੪ (344) 
ਹੋਰ ਰੂਪ: 


ਸਾਮਾਨਿ - 
“ਜਾਂ ਚੈ ਘਰਿ ਦਿਗ ਦਿਸੈ ਸਰਾਇਚਾ ਬੈਕੁੰਠ ਭਵਨ ਚਿਤਸਾਲਾ ਸਪਤ ਲੋਕ ਸਾਮਾਨਿ 
ਪੂਰੀਅਲੇ। ”” 


- ਮਲਾ ਨਾਮ, ੧, ੧੧ (1292) 
ਸਾਮ੍ਾਰਹਿ --- ਸੰਭਾਲਦੇ/ਯਾਦ ਕਰਦੇ ਹਨ 
“ਕਰਹਿ ਅਰਦਾਸਿ ਬਹੁਤੁ ਬੇਨੰਤੀ ਨਿਮਖ ਨਿਮਖ ਸਾਮ੍ਾਰਹਿ। ” 
- ਸਾਰ ੫, ੩੪, ੧੧੧ (1211) 


“ਤਨੁ ਮਨੁ ਹੋਇ ਨਿਹਾਲ ਜਾ ਗੁਰੁ ਦੇਖਾ ਸਾਮਣੇ । ? 
- ਸੂਹੀ ੪, ਅਸ ੨, ੧:੨ (758) 





656 


ਸ਼ਰਨ, ਓਟ 
“ਹਉ ਆਇਆ ਸਾਮੈ ਤਿਹੰਡੀਆ। ” 
- ਸਿਰੀ ੫, ਅਸ ੨੯, ੫:੧ (73) 


“ਅਸੰਖ ਸੂਰ ਮੁਹ ਭਖ ਸਾਰ। ” (ਭਾਵ ਤਲਵਾਰ) 
- ਜਪੁ ੧, ੧੭:੭ (4) 


- ਮਾਲੀ ੫, ੩, ੪:੪ (987) 


- ਸਸ ੧, ੧:੩ (1354) 


“ਐਬ ਤਨਿ ਚਿਕੜੋ ਇਹੁ ਮਨੁ ਮੀਡਕੋ ਕਮਲ ਕੀ ਸਾਰ ਨਹੀਂ ਮੂਲਿ ਪਾਈ। ” 
- ਸਿਰੀ ੧, ੨੭, ੨੧੧ (24) 
“ਤਿਸੁ ਸਹ ਕੀ ਮੈ ਸਾਰ ਨ ਜਾਣੀ। ? 
- ਆਸਾ ੧, ੨੭, ੧੨ (357) 
(3) ਸੰਭਾਲ, ਵੇਖੋ “ਸਾਰਾ” (1) ਸਾਰਿ (1) 
“ਜਿਨਿ ਕਰਿ ਕਾਰਣੁ ਧਾਰਿਆ ਸੋਈ ਸਾਰ ਕਰੇਇ। ” (ਖਬਰ ਲੈਂਦਾ, ਸੰਭਾਲ 
ਕਰਦਾ) 
- ਸਿਰੀ ੩, ੬੦, ੨:੧ (37) 
“ਸੋਈ ਜੀਉ ਨ ਵਜਦਾ ਜਿਸੁ ਅਲਹੁ ਕਰਦਾ ਸਾਰ। ? (ਖਬਰਗੀਰੀ, ਸੰਭਾਲ) 
- ਸਲੋ ਫਰ, ੧੧੦੦੨ (1383) 
ਹੋਰ ਰੂਪ: 
ਸਾਰਈ - 
“ਅੰਦਰਿ ਨਾਮੁ ਨਿਧਾਨੁ ਸਦਾ ਗੁਣ ਸਾਰਈ। ”” (ਸੰਭਾਲਦੇ ਹਨ) 
- ਸਲੋ ੫, ੬:੨ (1425) 
(ਮਹਾਨ ਕੋਸ਼ ਇਸ ਦੇ ਅਰਥ ਬਿਆਨ ਕਰਨਾ ਕਰਦਾ ਹੈ?) 
(4) ਉਤਮ, ਸ੍ਰੇਸ਼ਟ - ਵੇਖੋ ਸਾਰਾ (5) ਸਾਰੀ (1) ਸਾਰੁ (2) 
“ਸਤੁ ਸੰਤੋਖੁ ਦਇਆ ਕਮਾਵੈ ਏਹ ਕਰਣੀ ਸਾਰ। ”? 
- ਸਿਰੀ ੫, ੯੫, ੩੯੧ (51) 
“ਜਿਨਿ ਪੀਆ ਸਾਰ ਰਸੁ ਤਜੇ ਆਨ ਰਸ ਹੋਇ ਰਸ ਮਗਨ ਡਾਰੇ ਬਿਖੁ ਖੋਇ। ” 
(ਅਸਲ ਉਤਮ) 
- ਬਿਲਾ ਰਵਿ, ੨, ੨੧੨ (858) 
ਹੋਰ ਰੂਪ: 


ਸਾਰਈ - 
“ਗੁਰਮੁਖਿ ਹਰਿ ਗੁਣ ਗਾਇ ਸਹਜਿ ਸੁਖੁ ਸਾਰਈ। ”” 





657 


- ਸਲੋ ੫, ੬੫ (1425) 
(ਮਹਾਨਕੋਸ਼ ਇਸ ਦੇ ਅਰਥ ਪ੍ਰਾਪਤ ਕਰਨਾ, ਕਰਦਾ ਹੈ, ਵੇਖੋ “ਸਾਰਣਾ ”) 
(5) ਅਸਲੀਅਤ, ਪਛਾਣ 
“ਪਾਪ ਪੁੰਨ ਕੀ ਸਾਰ ਨ ਜਾਣੀ।”? 
- ਮਾਝ ੩, ਅਸ ੨, ੫:੧ (110) 
“ਆਨ ਕੀ ਸਾਰ ਨ ਜਾਣਨੀ ਹਉਮੈ ਭਰਮਿ ਭੁਲਾਇ। ”” 
- ਸੋਰ ੪, ਵਾਰ ੬ਸ, ੩, ੨੬ (645) 
(6) ਸੂਝ, ਸਮਝ 
“ਪੜਿ ਪੜਿ ਪੰਡਿਤ ਮੋਨੀ ਥਕੇ ਚਉਥੇ ਪਦ ਕੀ ਸਾਰ ਨ ਪਾਵਣਿਆ। ?” 
- ਮਾਝ ੩, ਅਸ ੧੩, ੫:੩ (117) 
“ਕਰਮ ਧਰਮ ਕੀ ਸਾਰ ਨ ਜਾਣੈ ਸੁਰਤਿ ਮੁਕਤਿ ਕਿਉ ਪਾਈਐ। ” 
- ਆਸਾਂ ੧, ਛੱਤ ੩, ੧੫ (437) 
(7) ਮਾਤਰ, ਭਰ 
“ਛਣਿ ਘਾਲੇ ਸਭ ਦਿਵਸ ਸਾਸ ਨਹ ਬਢਨ ਘਟਨ ਤਿਲੁ ਸਾਰੁ । ” 
- ਗਉ ੫. ਬਾਅ ੨੧ਸ:੧ (254) 
(8) ਨਿਚੋੜ, ਸਿਧਾਂਤ 
“ਸਾਰ ਭੂਤ ਸਤਿ ਹਰਿ ਕੋ ਨਾਉ।” 
- ਗਉ ੫. ਸੁਖ ੧੯, ੬:੯ (289) 
(9) ਖਬਰ (ਮਨਸ਼ਾ) 
“ਸਤਿਗੁਰ ਕੇ ਜੀਅ ਕੀ ਸਾਰ ਨ ਜਾਧੈ ਕਿ ਪੂਰੈ ਸਤਿਗੁਰ ਭਾਵੈ । ” 
- ਗਉ ੪, ਵਾਰ ੩੩ਸ, ੪, ੨:੧ (317) 
(10) ਕਰ ਲੈ, ਸਾਰ ਲੈ 
“ਜੋ ਕਿਛੁ ਕਰਹਿ ਸੋਈ ਅਬ ਸਾਰ। ?” 
- ਭੈਰ ਕਬ, ੯, ੩:੩ (1159) 


ਹੋਰ ਰੂਪ: 
ਸਾਰਉ - 
“ਕਿਛੁ ਭੀ ਖਰਚੁ ਤੁਮਾਰਾ ਸਾਰਉ। ” (ਪ੍ਰਬੰਧ ਕਰਾਂਗਾ) ਪੂਰਾ ਕਰਾਂਗਾ 
- ਸੂਹੀ ਕਬ, ੩, ੨:੩ (792) 


(11) ਫੈਸਲਾ, ਨਿਰਣਾ, ਨਿਬੇੜਾ 
“ਕਰਣੀ ਉਪਰਿ ਹੋਵਗਿ ਸਾਰ।” 
- ਬਸੰ ੩, ੪:੨ (1169) 
(12) ਸੰਵਾਰਦਾ ਹੈ 
“ਈਤ ਉਤ ਪ੍ਰਭ ਕਾਰਜ ਸਾਰ। ” 
- ਬਸੰ ੫, ੧੧, ੩:੪ (1183) 


(1) ਸੰਭਾਲਦਾ ਹੈ, ਵੇਖੋ “ਸਾਰ” (3) 
(2) ਸ੍ਰੇਸ਼ਟ, ਉਤਮ, ਵੇਖੋ “ਸਾਰ” (4) 


2੩੩ 


ਕਰਦਾ ਹੈ 
“ਭੈ ਕਾਟਿ ਨਿਰਭਉ ਤਰਹਿ ਦੁਤਰੁ ਗੁਰਿ ਮਿਲਿਐ ਕਾਰਜ ਸਾਰਏ । ? 





658 


- ਤੁਖਾ ੧, ਛੰਤ ੬, ੩:੫ (1113) 


ਸੰਭਾਲਦੇ/ਚੇਤੇ ਕਰਦੇ ਹਨ 
“ਤੇ ਕਬਹੁ ਨ ਹਾਰਹਿ ਹਰਿ ਹਰਿ ਗੁਣ ਸਾਰਹਿ ਤਿਨ ਜਮੁ ਨੇੜਿ ਨ ਆਵੈ । ? 
- ਆਸਾ ੧, ਛੰਤ ੪, ੨:੩ (438) 
---- ਜੇ ਤੂੰ ਪਾ ਲਵੇ 
“ਗੁਣ ਗਾਇ ਰਾਮ ਰਸਾਇ ਰਸੀਅਹਿ ਗੁਰ ਗਿਆਨ ਅੰਜਨੁ ਸਾਰ ਹੇ। ”” 
- ਤੁਖਾ ੧, ਛੰਤ ੬, ੩:੩ (1113) 


(ਸੰ.) ਵਰਗਾ, ਬਰਾਬਰ ਦਾ - ਇਥੇ “ਸਾਰਖਾ” ਗਿਆਨੁ ” ਦੇ ਅਰਥ ਹਨ ਅਸਲ/ਸ੍ਰੇਸ਼ਟ 
ਗਿਆਨ 


“ਜਾ ਕੈ ਘਰਿ ਈਸਰੁ ਬਾਵਲਾ ਜਗਤ ਗੁਰੂ ਤਤ ਸਾਰਖਾ ਗਿਆਨੁ ਭਾਖੀਅਲੇ। ” 
- ਸਾਰ ਨਾਮ ੧, ੨:੨ (1292) 


“ਤੇ ਘਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹਿ। (ਵਰਗਾ) 
- ਸਲੋ ਕਬ, ੧੯੨੨ (1374) 


“ਸਾਰੰਗ ਜਿਉ ਪਗੁ ਧੰਰੈ ਠਿਮਿ ਠਿਮਿ ਆਪਿ ਆਪੁ ਸੰਧੂਰਏ। ” 
- ਵਡ ੧, ਛੰਤ ੨, ੮:੪ (567) 


ਸਾਰੰਗਧਰ --- ਧਰਤੀ ਦਾ ਆਸਰਾ, ਵਾਹਿਗੁਰੂ 
“ਤਜਿ ਸਾਰੰਗਧਰ ਭੂਮਿ ਤੂ ਭੂਲਾ ਮੋਹਿ ਲਪਟਿਓ ਦਾਸੀ ਸੰਗਿ ਸਾਨਥ। ” 
- ਮਾਰੂ ੫, ੧੦, ੧":੨ (1001) 


ਸਾਰੰਗਪਾਣਿ -- (ਸੰ.) ਜਿਸ ਦੇ ਹਥ ਵਿਚ ਧਨੁੱਸ਼ ਹੈ (ਵਿਸ਼ਨ) ਪ੍ਰਿਥਵੀ ਜਿਸ ਦੇ ਹੱਥ ਵਿਚ ਹੈ। ਜਿਸ 


“ਅਲਗਉ ਜੋਇ ਮਧੁਕੜਉ ਸਾਰੰਗਪਾਣਿ ਸਬਾਇ। ”” 
੍‌ - ਮਾਰੂ ੩, ਵਾਰ ੧੨ਸ, ੧, ੨:੧ (1090) 
ਸਾਰੰਗਪਾਣੀ - 
“ਸਾਧਸੰਗਿ ਮਿਲੇ ਸਾਰੰਗਪਾਣੀ। ”? 
- ਮਾਝ ੫, ੪੭, ੪੨੨ (108) 
ਸਾਰਗਪਾਨ - 
“ਕੁਲ ਜਨ ਮਧੇ ਮਿਲ੍ਹੋ ਸਾਰਗਪਾਨ ਰੇ। ” 
- ਧਨਾ ਤਿਲ੍ਹੋ, ੧, ੧੨ (695) 


€) 


“ਆਪਿ ਉਪਾਏ ਰਚਿਓਨੁ ਪਸਾਰਾ ਆਪੇ ਘਟਿ ਘਟਿ ਸਾਰਣਾ। ”” 
- ਮਾਰੂ ੫, ਸੋਲਾ ੬, ੩:੩ (1076) 
(“ਮਹਾਨਕੋਸ਼! ਇਸ ਦੇ ਅਰਥ ਪ੍ਰੇਰਣਾ, ਚਲਾਉਣਾ ਕਰਦਾ ਹੈ) 





659 


“ਦੇਇ ਬੁਝਾਰਤ ਸਾਰਤਾ ਸੇ ਅਖੀ ਡਿਠੜਿਆ। ” 
- ਗਉਂ ੫, ੧੬੯, ੨੧ (218) 
ਅਰਥ (ਧਨ) ਸਹਿਤ, ਮਾਲ ਧਨ ਸਹਿਤ 
“ਗਰਬੁ ਨਿਵਾਰਿ ਮਿਲੈ ਪ੍ਰਭੁ ਸਾਰਥਿ। ” 
- ਰਾਮ ੧, ਅਸ ੪, ੩:੩ (904) 


- ਮਾਰੂ ੫, ਸਲੋ ੧੧, ੧੦:੩ (1082) 
(1) ਡੂੰਬਿਆਂ ਨ ਜੋੜਨ ਵਾਲੀ ਡੰਡੀ 
“ਮਨੁ ਪਵਨੁ ਦੁਇ ਤੁੰਬਾ ਕਰੀ ਹੈ ਜੁਗ ਜੁਗ ਸਾਰਦ ਸਾਜੀ। ” 
੍‌੍ - ਗਉ ਕਬ, ੫੩, ੩:੧ (335) 
(2) ਸ਼ਾਰਦਾ, ਸਰਸਵਤੀ ਦੇਵੀ 
“ਨਾਰਦ ਸਾਰਦ ਕਰਹਿ ਖਵਾਸੀ। ” 
- ਆਸਾ ਕਬ, ੧੩, ੨੧ (478) 


ਸਾਰਦੂਲੁ ---- ਸ਼ੇਰ 
“ਗਊ ਕਉ ਚਾਰੇ ਸਾਰਦੂਲੁ । ” 
- ਰਾਮ ੫, ੫੦, ੧:੧ (898) 


“ਆਠ ਪਹਰ ਗੁਣ ਸਾਰਦੇ ਰਤੇ ਰੰਗਿ ਅਪਾਰ। ? 
- ਸਿਰੀ ੫, ੮੧, ੪:੩ (43) 


ਸ਼ਰਨੀ' 
“ਇਨ ਤੇ ਕਾਢਿ ਲੇਹੁ ਮੇਰੇ ਸੁਆਮੀ ਹਾਰਿ ਪਰੇ ਤੁਮ ਸਾਰਨ। ? 
- ਬਿਲਾ ੫, ੮੩, ੨:੧ (820) 


ਪੇਸ਼ ਕਰਨੀ/ਪਹੁੰਚਾਉਣੀ ਹੈ 
“ਸੂਖ ਦੂਖ ਇਸੁ ਮਨ ਕੀ ਬਿਰਥਾ ਤੁਮ ਹੀ ਆਗੈ ਸਾਰਨਾ। ” 
- ਰਾਮ ੫. ਅਸ ੫. ੬:੧ (915) 


ਸਾਰ ਭੂਤ --- (ਸਾਰ-ਅਸਲ, ਭੂਤ-ਰੂਪ), ਸਿਧਾਂਤ, ਨਿਚੋੜ 
“ਰਾਮ ਰਾਮ ਸਾਰ ਭੂਤ ਨਾਨਕ ਤਤੁ ਬੀਚਾਰੇ । ” 
- ਸਾਰ ੫, ੧੩੩, ੨:੪ (1230) 


(1) ਖਬਰ, ਸਾਰ/ਲੈਂਦਾ, ਸੰਭਾਲਦਾ 
“ਆਪੇ ਬਖਸਿ ਕਰੇ ਜੀਅ ਸਾਰਾ। ”” 
- ਮਾਝ ੫, ੪੧, ੨੧੨ (106) 
(2) ਜਿਉ ਗਾਈ ਕਉ ਗੋਇਲੀ ਰਾਖਹਿ ਕਰਿ ਸਾਰਾ। ? (ਸੰਭਾਲ ਕੇ) 
- ਗਉ ੧, ਅਸ ੧੭, ੧੧ (228) 
(2) ਖਬਰ, ਸਾਰ 





660 


“ਮਨਮੁਖ ਅੰਧੇ ਸੁਧਿ ਨ ਸਾਰਾ। ? 
- ਮਾਝ ੩, ਅਸ ੭, ੨੨ (113) 
(3) ਅਸਲ 
“ਭੈ ਬਿਨਸੇ ਆਤਮ ਸੁਖ ਸਾਰਾ। ”” 
- ਗਉ ੫, ੧੧੩", ੨:੨ (202) 
(4) ਗੁਹਿਣ ਕਰਨ/ਧਾਰਨ ਕਰਨ ਨਾਲ 
“ਜਿਹਵਾ ਸੂਚੀ ਹਰਿ ਰਸ ਸਾਰਾ। ”” 
- ਗਉ ੧, ਅਸ ੮, ੨:੨ (224) 
“ਅੰਤਰਿ ਗਿਆਨੁ ਮਹਾ ਰਸੁ ਸਾਰਾ। ” (ਗੁਹਿਣ ਕਰਨਾ, ਮਾਨਣਾ ਹੈ) 
- ਆਸਾ ੧, ਅਸ ੧, ੫:੧ (411) 
(5) ਸ੍ਰੇਸ਼ਟ 
“ਬਿਨਵੰਤਿ ਨਾਨਕ ਦਰਸ ਪਿਆਸੇ ਮਿਲਿ ਦਰਸਨ ਸੁਖੁ ਸਾਰਾ। ”” 
- ਗਉ ੫. ਛੰਤ ੨, ੧:੬ (248) 
(6) ਸਭ, ਪੂਰਨ 
“ਸਾਰਾ ਦਿਨੁ ਲਾਲਚਿ ਅਟਿਆ ਮਨਮੁਖਿ ਹੋਰੇ ਗਲਾ। ” 
- ਗਉ ੪, ਵਾਰ ੯ਸ, ੪, ੨:੧ (304) 
(7) ਕਦਰ 
“ਮਨਮੁਖ ਹੁਕਮੁ ਨ ਜਾਣਹਿ ਸਾਰਾ। ”” 
- ਮਾਰੂ ੩, ਸੋਲਾ ੧੦, ੧੨੨ (1054) 


ਸ਼ਰਨ, ਓਟ 


੭ 
“ਦੀਨ ਬੰਧਰੋ ਦਾਸ ਦਾਸਰੋ ਸੰਤਹ ਕੀ ਸਾਰਾਨ। ? 


- ਸਾਰ ੫, ੫੮, ੨:੧ (1215) 


(1) ਸੰਭਾਲਦੇ ਹੋਏ, ਸਮਝ ਕੇ, ਚੇਤੇ ਕਰਕੇ 
““ਮੂੜੈ ਰਾਮੁ ਜਪਹੁ ਗੁਣ ਸਾਰਿ। ” 
- ਸਿਰੀ ੧, ੧੪, ੧੧੧ (19) 
“ਹਉ ਜੀਵਾ ਗੁਣ ਸਾਰਿ ਅੰਤਰਿ ਤੂ ਵਸੈ। ” 
- ਸੂਹੀ ੧, ੩, ੩੧ (751-52) 
(2) ਉਚਾਰਣ/ਬਿਆਨ ਕਰ 
“ਮਨ ਰੇ ਅਹਿਨਿਸਿ ਹਰਿ ਗੁਣ ਸਾਰਿ।” 
- ਸਿਰੀ ੧, ੨੦, ੧":੧ (21) 
(3) ਸੰਵਾਰ ਕੇ, ਪੂਰਾ ਕਰਕੇ 
“ਵਸਤੂ ਲਹੈ ਘਰਿ ਆਪਣੈ ਚਲੈ ਕਾਰਜੁ ਸਾਰਿ। ” 
- ਸਿਰੀ ੧, ਅਸ ੬, ੩੯੨ (56) 
“ਸਦਾ ਸਰਣਾਈ ਤਿਸ ਕੀ ਜਿਉ ਭਾਵੈ ਤਿਉ ਕਾਰਜੁ ਸਾਰਿ। ” (ਪੂਰਾ ਕਰ/ਸੰਵਾਰ) 
- ਆਸਾ ੩, ਅਸ ੩੬, ੮:੨ (430) 
ਹੋਰ ਰੂਪ: 


ਸਾਰਿਆਂ - 





661 


“ਪ੍ਰਭਿ ਆਪਿ ਲੀਏ ਸਮਾਇ ਸਹਿਜ ਸੁਭਾਇ ਭਗਤ ਕਾਰਜ ਸਾਰਿਆ। ” (ਪੂਰਾ 
ਕਰਦਾ ਹੈ) 
- ਆਸਾ ੫, ਛੰਤ ੬, ੪:੩ (457) 
(4) ਖਬਰ ਲੈ ਕੇ, ਸੁਰਤ ਲੈ ਕੇ, ਖਬਰਦਾਰੀ ਕਰਕੇ, ਰਾਖੀ ਕਰਕੇ 
“ਤੂ ਹੈ ਰਾਖਹਿ ਸਾਰਿ ਸਮਾਲਿ। ” 
- ਗਉਂ ੫, ੧੭੪, ੧:੨ (200) 
“ਸਾਰਿ ਸਮਾਲੇ ਸਾਚਾ ਸੋਇ। ” (ਖਿਆਲ ਰੱਖ ਕੇ, ਸਾਰ ਲੈ ਕੇ) 
- ਭੈਰ ੫, ੫੧, ੩:੨ (1151) 
ਹੋਰ ਰੂਪ: 
ਸਾਰਿਆਂ - 
“ਉਣਾ ਕਹੀ ਨ ਹੋਇ ਘਟੇ ਘਟਿ ਸਾਰਿਆ। ? 
੍‌੍ - ਗੂਜ ੫, ਵਾਰ ੧੯:੩ (523) 
(5) ਸਮਝ ਕੇ 
“ਸਚੁ ਸੰਜਮੋ ਸਾਰਿ ਗੁਣਾ ਗੁਰ ਸਬਦੁ ਕਮਾਈਐ ਰਾਮ। ”? 
- ਆਸਾਂ ੧, ਛੰਤ ੨, ੨੨ (436) 
(6) ਪਾਕੇ 
- ਮਾਰੂ, ਸੋਲਾ ੧੯, ੯:੩ (1040) 
(7) ਸਾਂਭ ਲੈ 
“ਹਉਮੈ ਮਾਰਿ ਬੀਚਾਰਿ ਮਨ ਗੁਣ ਵਿਚਿ ਗੁਣੁ ਲੈ ਸਾਰਿ। ? 
- ਬਸੰ ੧, ੧, ੧੨ (1168) 


ਹੋਰ ਰੂਪ: 
ਸਾਰਿਆਂ - 
“ਨਾਨਕ ਸਬਦੁ ਅਪਾਰੁ ਤਿਨਿ ਸਭੁ ਕਿਛੁ ਸਾਰਿਆ। ? (ਸੰਭਾਲਦਾ) 
- ਗਉ ੫. ਵਾਰ ੯ਸ, ੫. ੧:੪ (320) 


(8) ਬਤੀਤ ਕਰਕੇ 
“ਸਭ ਆਪਨ ਅਉਸਰ ਚਲੇ ਸਾਰਿ। ” 
- ਬਸੰ ਕਬ, ੫, ੨:੪ (1194) 
(9) ਖੇਡ (ਸਾਰਿ > ਸਾਰੀ > ਨਰਦਾ > ਖੇਡ) 
“ਜਗੁ ਜੀਤਉ ਗੁਰ ਦੁਆਰਿ ਖੇਲਹਿ ਸਮਤ ਸਾਰਿ ਰਥੁ ਉਨਮਨਿ ਲਿਵ ਰਾਖਿ 
ਨਿਰੰਕਾਰਿ। ”” 
- ਸਵ ੨, ੧੬ (1391) 
“ਆਪੇ ਨਰੁ ਆਪੇ ਫੁਨਿ ਨਾਰੀ ਆਪੇ ਸਾਰਿ ਆਪ ਹੀ ਪਾਸਾ। ”” 
- ਸਵ ੪, ਗਯੰ ੧੨੪੪ (1403) 
ਸਾਰਿਆ ---- (1) ਸੰਭਾਲ ਵਿਚ ਭਾਵ ਰਈਅਤ 
“ਜੀਅ ਜੰਤ ਸਭਿ ਵਸਿ ਤੇਰੈ ਸਗਲ ਤੇਰੀ ਸਾਰਿਆ। ”” 
- ਧਨਾ ੫, ਛੰਤ ੧, ੩:੪ (691) 
(2) ਪੂਰਾ ਕਰਦਾ ਹੈ, ਵੇਖੋ “ਸਾਰਿ” (3) 





662 


(3) ਸਾਰ ਲੈਣਾ, ਖਬਰ ਲੈਣਾ, ਵੇਖੋ “ਸਾਰਿ” (4) 
(4) ਸੰਭਾਲਦਾ, ਵੇਖੋ “ਸਾਰ” (7) 
(5) ਕਹੀਹੈ (ਸਾਰਣਾ > ਫੈਲਾਉਣਾ, ਪਹੁੰਚਾਉਣਾ > ਸਾਰੀ > ਕਹੀ) 
“ਤੁਝ ਬਿਨੁ ਨਾਹੀ ਕੋਇ ਬਿਨਉ ਮੋਹਿ ਸਾਰਿਆ। ”? 
- ਜੈਤ ੫, ਵਾਰ ੧੬:੪ (709) 

(6) ਯਾਦ ਕੀਤਾ 
“ਰਹੈ ਅਤੀਤੁ ਅਪਰੰਪਰਿ ਰਾਤਾ ਸਾਚੁ ਮਨਿ ਗੁਣ ਸਾਰਿਆ।” 

- ਬਿਲਾ ੧, ਛੰਤ ੨, ੩:੫ (844) 
(7) ਦਿਤਾ, ਪਹੁੰਚਾਇਆ 
“ਕਰਿ ਕਿਰਪਾ ਕਿਲਵਿਖ ਕਟੇ ਗਿਆਨ ਅੰਜਨੁ ਸਾਰਿਆ। ? 


- ਰਾਮ ੩, ਅਨੰ ੭:੩ (917) 


(1) ਪਪੀਹਾ 
“ਸਾਰਿੰਗ ਪ੍ਰੀਤਿ ਬਸੈ ਜਲ ਧਾਰਾ। ?” 


(2) ਹਿਰਨ 
“ਚਾੜਿਕ ਮੀਨ ਜਲ ਹੀ ਤੇ ਸੁਖੁ ਪਾਵਹਿ ਸਾਰਿੰਗ ਸਬਦਿ ਸੁਹਾਈ। ”” 
- ਮਲਾ ੧, ਅਸ ੩, ੧੧ (1274) 


- ਗਉਂ ੪, ੪੧, ੩:੧ (264) 


ਸਾਰਿੰਗਧਰ _-- ਧਣਖਧਾਰੀ, ਪ੍ਰਭੂ 
“ਤੋਹਿ ਚਰਨ ਮਨੁ ਲਾਗੋ ਸਾਰਿੰਗਧਰ। ” 


- ਗਉਂ ਕਬ, ੬੬, ੧":੧ (338) 
ਸਾਰਿਗਪਾਣਿ - ਪ੍ਰਿਥਵੀ ਜਿਸ ਦੇ ਹੱਥ ਵਿਚ ਹੈ, ਵਾਹਿਗੁਰੂ 


- ਬਸੰ ੧, ਅਸ ੫, ੨੨ (1189) 


- ਗਉਂ ੫, ੮੯, ੪:੧ (182) 
- ਰਾਮ ੧, ੧੦, ੩੯੨ (879) 


- ਮਾਝ ੫, ੮, ੨੧੨ (96) 
ਸਾਰਿਗਪਾਣੇ - 
“ਢਚਾਖਿ ਅਘਾਣੇ ਸਾਰਿਗਪਾਣੇ ਜਿਨ ਕੈ ਭਾਗ ਮਥਾਨਾ। ”” 
- ਰਾਮ ੧, ਛੰਤ ੧, ੩:੪ (924) 
ਸਾਰਿਗਪਾਨ - 
“ਕਹਿ ਕਬੀਰ ਸੁਨਿ ਸਾਰਿਗਪਾਨ। ”? 





663 


- ਭੈਰ ਕਬ, ਅਸ ੨, ੮:੩ (1163) 
ਸਾਰਿਗਪਾਨਿ - 
“ਨਟ ਵਟ ਖੇਲੈ ਸਾਰਿਗਪਾਨਿ। ”? 
- ਗਉਂ ਕਬ, ੩੩, ੨:੨ (329) 


ਸਾਰਿਗਪਾਨੀ - 
“ਕਹੁ ਕਬੀਰ ਭਜੁ ਸਾਰਿਗਪਾਨੀ। ? 


- ਗਉ ਕਬ, ੬੧, ੪:੧ (337) 
ਸਾਰਿੰਗਪਾਨੀ - 
“ਕਹਿ ਕਬੀਰ ਭਜੁ ਸਾਰਿੰਗਪਾਨੀ। ” 


ਸਾਰਿਗਪਾਨੇ - 
“ਜਪਿ ਜਪਿ ਜੀਵਾ ਸਾਰਿਗਪਾਨੇ। ? 


- ਗਉਂ ਕਬ, ੧, ੪:੧ (323) 


- ਆਸਾ ੫, ੯੨, ੧੧੨ (393) 


(1) ਸ਼੍ਰੇਸ਼ਟ, ਉਤਮ 
“ਇਕਸੁ ਵਿਣੁ ਹੋਰੁ ਦੂਜਾ ਨਾਹੀ ਬਾਬਾ ਨਾਨਕ ਇਹ ਮਤਿ ਸਾਰੀ ਜੀਉ। ” 
- ਮਾਝ ੫, ੪੬, ੪:੩ (108) 
(2) ਨਰਦ 
“ਆਆਪੇ ਧਰਿ ਦੇਖਹਿ ਕਚੀ ਪਕੀ ਸਾਰੀ। ? 
- ਮਾਝ ੩, ਅਸ ੭, ੭੩੨ (113) 
“ਆਪੇ ਪਾਸਾ ਆਪੇ ਸਾਰੀ। ” (ਭਾਵ ਜੀਵ) 
- ਮਾਰੂ ੧, ਸੋਲਾ ੧, ੫:੨ (1020) 
“ਕਬੀਰ ਸਾਰੀ ਸਿਰਜਨਹਾਰ ਕੀ ਜਾਨੈ ਨਾਹੀ ਕੋਇ। ” (ਖੇਡ) 
- ਸਲੋ ਕਬ, ੧੭੬:੧ (1373) 
ਹੋਰ ਰੂਪ: 
ਸਾਰੀਐ - 
“ਦੇਖਹਿ ਕੀਤਾ ਆਪਣਾ ਧਰਿ ਕਚੀ ਪਕੀ ਸਾਰੀਐ। ”” 
- ਆਸਾ ੧, ਵਾਰ ੨੦੪੨ (474) 
(3) ਸ੍ਰਿਸ਼ਟੀ - 
“ਰਾਜੁ ਕਮਾਵੈ ਦਹ ਦਿਸ ਸਾਰੀ। ”” 
- ਗਉ ੫, ੭੧, ੩:੧ (176) 
(4) ਸਾਰੇ, ਸਭ 
“ਕਰਿ ਮਸਤਕਿ ਗੁਰਿ ਪੂਰੈ ਧਰਿਓ ਮਨੁ ਜੀਤੋ ਜਗੁ ਸਾਰੀ। ” 
- ਗਉ ੫, ੧੬੧', ੧੨੨ (215) 


- ਗਉ ੫, ੧੨੫, ੧੨ (191) 
ਸਾਰੈ - ਵੇਖੋ “ਸਾਰੈ” (2) 





664 


ਸਾਰ - 
“ਸਾਰੋ ਦਿਨੁ ਡੋਲਤ ਬਨ ਮਹੀਆ ਅਜਹੁ ਨ ਪੇਟ ਅਘਈ ਹੈ। ”” 
- ਗੂਜ ਕਬ, ੧, ੨੧ (524) 
(5) ਯਾਦ ਕਰੇ 
“ਹਰਿਗੁਣ ਸਾਰੀ ਤਾ ਕੰਤ ਪਿਆਰੀ ਨਾਮੇ ਧਰੀ ਪਿਆਰੋ। ” 
- ਗਉ ੩, ਛੰਤ ੧, ੨:੫ (243) 
(6) ਸੰਭਾਲੀ 
“ਅਵਗਣ ਪਰਹਰਿ ਕਰਣੀ ਸਾਰੀ ਦਰਿ ਸਚੈ ਸਚਿਆਰੋ । ? 
- ਆਸਾਂ ੧, ਛੱਤ ੩, ੩੩ (437) 
““ਗੁਰਮੁਖੇ ਸਚੁ ਕਰਣੀ ਸਾਰੀ ਬਿਨਸੇ ਭੂਮ ਭੈ ਝੂਠਾ ਰਾਮ। ” 
- ਸੂਹੀ ੫, ਛੱਤ ੭, ੨:੨ (781) 
(7) ਸਮਝਾਈ, ਦਸੀ, ਕਥੀ 
“ਗੁਰ ਪੁਰੇ ਏਹ ਗਲ ਸਾਰੀ। ”” 
੍‌ - ਸੋਰ ੫, ੮੦, ੧:੪ (628) 
(8) ਪਹੁੰਚਾਉਂਦਾ ਹਾਂ 
“ਅੰਤਰ ਕੀ ਗਤਿ ਤੁਧੁ ਪਹਿ ਸਾਰੀ ਤੁਧੁ ਜੇਵਡੁ ਅਵਰੁ ਨ ਕੋਈ। ” 
- ਸੂਹੀ ੫, ੫੬, ੩:੧ (749) 
“ਹਰਿ ਹਰਿ ਹਰਿ ਕੀਰਤਿ ਜਗਿ ਸਾਰੀ ਘਸਿ ਚੰਦਨੁ ਜਸੁ ਘਸਿਆ। ? (ਪਹੁੰਚਾਈ) 
- ਕਲਿ ੪, ੨, ੧੨ (1319) 


ਹੋਰ ਰੂਪ: 


ਸਾਰੀਐ - 
“ਪ੍ਰਤਿਪਾਲੇ ਪਰ੍ਭੁ ਆਪਿ ਘਟਿ ਘਟਿ ਸਾਰੀਐ। ”? 
- ਆਸਾ ੫, ੧੦੯, ੨੯੧ (398) 


(1) ਲੋਹਾ, ਵੇਖੋ “ਸਾਰ” (1) 
“ਨਾਨਕ ਕਥਨਾ ਕਰੜਾ ਸਾਰੁ । ” 
- ਜਪੁ ੧, ੩੭:੧੮ (8) 
(2) ਸ੍ਰੇਸ਼ਟ, ਵੇਖੋ “ਸਾਰ” (4) 
“ਜਾਲਿ ਮੋਹੁ ਘਸਿ ਮਸੁ ਕਰਿ ਮਤਿ ਕਾਗਦੁ ਕਰਿ ਸਾਰੁ। ? 
- ਸਿਰੀ ੧, ੬, ੧:੧ (16) 
(3) ਤਤ, ਅਸਲ ਭਾਵ 
“ਘਟਿ ਘਟਿ ਜੋਤਿ ਨਿਰੰਤਰੀ ਬੂਝੈ ਗੁਰਮਤਿ ਸਾਰੁ । ” 
- ਸਿਰੀ ੧, ੧੬, ੪:੩ (20) 
“ਜਿਨਾ ਲਾਗੀ ਪ੍ਰੀਤਿ ਪਰ੍ਭ ਨਾਮ ਸਹਜ ਸੁਖ ਸਾਰੁ । ” (ਅਸਲੀਅਤ) 
- ਰਾਮ ੫, ੧੦ਸ, ੫, ੧:੭ (962) 
(4) ਅਸਲ, ਸਹੀ 
“ਓਹੁ ਵੇਪਰਵਾਹੁ ਅਤੋਲਵਾ ਗੁਰਮਤਿ ਕੀਮਤਿ ਸਾਰੁ । ” 
- ਸਿਰੀ ੧, ੧੭, ੨:੩ (20) 
“ਕਰਣੀ ਲਾਹਣਿ ਸਤੁ ਗੁੜ ਸਚੁ ਸਰਾ ਕਰਿ ਸਾਰੁ। ” (ਨਿਰੋਲ, ਅਸਲ) 
- ਬਿਹਾ ੪, ਵਾਰ ੧੨ਸ, ਮਰ, ੧:੪ (553) 





665 


(5) ਕਰੜਾ 
“ਚਬੇ ਤਤਾ ਲੋਹ ਸਾਰੁ ਵਿਚਿ ਸੰਘੇ ਪਲਤੇ। ” (ਕਰੜਾ ਲੋਹਾ, ਫੌਲਾਦ) 
- ਗਉ ੪, ਵਾਰ ੩੨੪੨ (317) 


- ਵਡ ੩, ੩, ੧":੧ (559) 


“ਮਨ ਬਾਂਛਤ ਫਲ ਦੇਤ ਹੈ ਸੁਆਮੀ ਜੀਅ ਕੀ ਬਿਰਥਾ ਸਾਰੇ। ” (ਜਾਣਦਾ ਹੈ, 
ਸੰਭਾਲਦਾ ਹੈ) 
- ਸਿਰੀ ੫, ਛੰਤ ੩, ੨:੪ (80) 
(7) ਕਰਦੇ ਹਨ, ਸਾਰਦੇ ਹਨ 
“ਗੁਰਮੁਖਿ ਸਬਦੁ ਸਚੁ ਕਰਣੀ ਸਾਰੁ । ” 
- ਵਡ ੩, ੬, ੪:੧ (560) 
“ਕਹੁ ਨਾਨਕ ਭਗਤਿ ਪ੍ਰਭ ਸਾਰੁ । ” (ਕਰ) 
- ਗੋਂਡ ੫, ੧੧, ੪:੩ (865) 
“ਜੋ ਕਿਛੁ ਕਰਹਿ ਸੋਈ ਅਬ ਸਾਰੁ। ” (ਕਰ ਲੈ) 
- ਭੈਰ ਕਬ, ੮, ੩:੩ (1159) 
(8) ਸਮਝ 
“ਸੁਖ ਮੰਗਲ ਆਨੰਦ ਹਰਿ ਹਰਿ ਪ੍ਰਭ ਚਰਨ ਅੰਮ੍ਰਿਤ ਸਾਰੁ । ” 
- ਕੇਦਾ ੫, ੧੨, ੨:੧ (1121) 
(1) ਸਭ, ਵੇਖੋ “ਸਾਰੀ” (4) 
(2) ਸੰਭਾਲਦਾ ਹੈ, ਜਾਣਦਾ ਹੈ, ਵੇਖੋ “ਸਾਰੁ” (6) 
(3) ਯਾਦ ਕਰਕੇ 
“ਸਾਧਨ ਬਿਨਉਂ ਕਰੇ ਜੀਉ ਹਰਿ ਕੇ ਗੁਣ ਸਾਰੇ।” 
- ਗਉ ੩. ਛੰਤ ੧, ੧:੧ (243) 


ਹੋਰ ਰੂਪ: 

ਸਾਂਰੈ - 

“ਬੀਸ ਸਪਤਾਹਰੋ ਬਾਸਰੋ ਸੰਗ੍ੰਹੈ ਤੀਨਿ ਖੋੜਾ ਨਿਤ ਕਾਲੁ ਸਾਰੈ। ” (ਯਾਦ ਕਰਕੇ 
ਰੱਖੋ) 


- ਸਿਰੀ ੧, ੨੬, ੩੯੧ (23) 

(4) ਸਮਝੇ 
“ਕੂੜੁ ਨਿਵਾਰੇ ਗੁਰਮਤਿ ਸਾਰੇ ਜੂਐ ਜਨਮੁ ਨ ਹਾਰੇ । ” 

- ਗਉ ੩. ਛੰਤ ੨, ੩:੩ (244) 
(5) ਸੰਵਾਰੇ 
“ਸੰਤ ਪਿਆਰੇ ਕਾਰਜ ਸਾਰੇ ਨਮਸਕਾਰ ਕਰਿ ਲਗੇ ਸੇਵਾ। ”? 

- ਆਸਾ ੫. ਛੰਤ ੧, ੨:੩ (452) 
(6) ਖਬਰ/ਸਾਰ ਲੈਦਾ 





666 


“ਨੇੜਾ ਹੈ ਦੂਰਿ ਨ ਜਾਣਿਅਹੁ ਨਿਤ ਸਾਰੇ ਸੰਮਾਲੇ। ” 
- ਗੂਜ ੧, ੧, ੪:੧ (489) 

(7) ਪਾਈਏ, ਪ੍ਰਾਪਤ ਕਰੀਏ 
“ਬਿਨੁ ਕੰਤ ਪਿਆਰੇ ਨਹ ਸੂਖ ਸਾਰੇ ਹਾਰ ਕੰਛਣ ਧ੍ਰਿਗੁ ਬਨਾ। ” 

- ਰਾਮ ੫, ਰੁਤੀ ੫:੩ (928) 
(8) ਸਮਾਇਆ/ਪਸਰਿਆ/ਫੈਲਿਆ ਹੋਇਆ 
““ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ। ” 

ਨਟ ੪, ਅਸ ੪, ੫:੧ (982) 


“ਨਹੀ ਦੋਖ ਬੀਚਾਰੇ ਪੂਰਨ ਸੁਖ ਸਾਰੇ ਪਾਵਨ ਬਿਰਦੁ ਬਖਾਨਿਆ। ” 
-ਕੇਦਾ ੫, ੩੩੧, ੪:੩ (1122) 


“ਧਨ ਬਿਨਉ ਕਰੇਦੀ ਗੁਣ ਸਾਰੇਦੀ ਗੁਣ ਸਾਰੀ ਪਰ੍ਭ ਭਾਵਾ। ”” 
- ਤੁਖਾ ੧, ਬਾਰਾ ੭:੩ (1108) 


“ਬਾਬਾ ਰੋਵਹਿ ਰਵਹਿ ਸੁ ਜਾਣੀਅਹਿ ਮਿਲਿ ਰੋਵੈ ਗੁਣ ਸਾਰੇਵਾ। ? 
- ਵਡ ੧, ਅਲਾ ੪, ੪੧ (581) 


“ਸੁਖ ਦੁਖ ਇਸੁ ਮਨ ਕੀ ਬਿਰਥਾ ਤੁਝ ਹੀ ਆਗੈ ਸਾਰੈ । ” 
ਹੀ - ਬਿਲਾ ੫, ੮੨, ੧੨ (820) 
(2) ਸਭ 
“ਸਤਿਗੁਰ ਅਪਨੇ ਕਉ ਬਲਿ ਜਾਈ ਜਿਨਿ ਪੈਜ ਰਖੀ ਸਾਂਰੈ ਸੰਸਾਰਿ।”? 
- ਬਿਲਾ ੫, ੮੬, ੧":੨ (821) 
(3) ਪਹੁੰਚਾਉਂਦਾ ਹੈ 
“ਨਾਮੁ ਨ ਬਿਸਰੈ ਤਬੁ ਜੀਵਨੁ ਪਾਈਐ ਬਿਨਤੀ ਨਾਨਕ ਇਹ ਸਾਰੈ। ? 
- ਸਾਰ ੫, ੫੨, ੨੨ (1214) 
(4) ਯਾਦ ਰਖੇ, ਵੇਖੋ “ਸਾਰੇ” (3) 
(ਸੰ.) ਸ਼ਾਲਾ, ਘਰ 
“ਉਚੇ ਮੰਦਰ ਸਾਲ ਰਸੋਈ। ” 
- ਸੂਹੀ ਰਵਿ, ੩, ੧੧ (794) 


ਹੋਰ ਰੂਪ: 


ਸਾਲਾ - 
“ਅੰਤਰਿ ਕ੍ਰੋਧੁ ਪੜਹਿ ਨਾਟ ਸਾਲਾ। ”? 

- ਬਿਲਾ ੧, ਅਸ ੨, ੪:੨ (832) 
ਸਾਲਕ - (ਅ. ਸਾਲਕ) ਰੱਬ ਦੇ ਰਾਹ ਤੇ ਚਲਣ ਵਾਲਾ; ਸੂਫੀਆਂ ਅਨੁਸਾਰ ਉਹ 
ਪੁਰਖ ਜੋ ਰੱਬ ਦੀ ਨਿਕਟਤਾ ਵੀ ਚਾਹੇ ਅਤੇ ਬੁਧੀਵਾਨ ਵੀ ਹੋਵੇ 
“ਪੀਰ ਪੈਕਾਮਰ ਸਾਲਕ ਸਾਦਕ ਸੁਹਦੇ ਅਉਰੁ ਸਹੀਦ । ”” 





667 


- ਸਿਰੀ ੧, ਅਸ ੧, ੩੧ (53) 


(ਅ. ਸਾਲਕ) ਰਾਹ ਦੱਸਣ ਵਾਲਾ, ਹੋਰ ਵੇਖੋ “ਸਾਦਿਕ? 
“ਕਰੁ ਗਹਿ ਲੀਨੇ ਅੰਧ ਕੂਪ ਤੇ ਵਿਰਲੇ ਕੇਈ ਸਾਲਕਾ । ”” 
- ਮਾਰੂ ੫, ਸੋਲਾ ੧੩, ੫:੩ (1085) 
ਹੋਰ ਰੂਪ: 
ਸਾਲਕੁ - 
“ਸਾਲਕੁ ਮਿਤੁ ਨ ਰਹਿਓ ਕੋਈ। ” 
- ਸਲੋ ੧, ੫੨ (1410) 


ਸਾਲਗਿਰਾਮੁ -- ਸਾਲਗ੍ਰਾਮ ਪਿੰਡ ਕੋਲੋਂ ਲੰਘਦੀ ਗੰਡਕ ਨਦੀ ਵਿਚ ਮਿਲਦੇ ਗੋਲ ਧਾਰੀਦਾਰ ਪੱਥਰ ਜਿਸ 
ਨੂੰ ਹਿੰਦੂ ਵਿਸ਼ਨੂੰ ਦੀ ਮੂਰਤੀ ਮੰਨ ਕੇ ਪੂਜਦੇ ਹਨ। 
“ਸਾਲਗਿਰਾਮੁ ਹਮਾਰੈ ਸੇਵਾ। ”” 
- ਆਸਾ ੫. ੯੦, ੧":੧ (393) 
ਹੋਰ ਰੂਪ: 
ਸਾਲਗ੍ਰਾਮ - 
“ਸਾਲਗ੍ਰਾਮ ਬਿਪ ਪੂਜਿ ਮਨਾਵਹੁ ਸੁਕ੍ਰਿਤੁ ਤੁਲਸੀ ਮਾਲਾ। ” 
- ਬਸੰ ੧, ੯, ੧:੧ (1171) 


ਨਮਕੀਨ ਭਾਜੀ 
“ਬਹੁ ਰਸ ਸਾਲਣੇ ਸਵਾਰਦੀ ਖਟ ਰਸ ਮੀਠੇ ਪਾਇ। ” 
- ਸਲੋ ੩, ੧੨੨ (1413) 


ਉਸਤਤ, ਵਡਿਆਈ, ਸ਼ਲਾਘਾ, ਵੇਖੋ “ਸਲਾਹ ? 
“ਅਖਰੀ ਨਾਮੁ ਅਖਰੀ ਸਾਲਾਹ । ”” 
- ਜਪੁ ੧, ੧੯:੪੩ (4) 
“ਪੂਰੇ ਤਾਲ ਜਾਣੈ ਸਾਲਾਹ। ” (ਪ੍ਰਭੂ ਉਸਤਤੀ) 
- ਆਸਾ ੧, ੬, ੧%":੧ (350) 
ਹੋਰ ਰੂਪ: 
ਸਾਲਾਹਹਿ - 
“ਅਨਦਿਨੁ ਹਰਿ ਸਾਲਾਹਹਿ ਸਾਚਾ ਨਿਰਮਲ ਨਾਦੁ ਵਜਾਵਣਿਆ। ” 
- ਮਾਝ ੩, ਅਸ ੧੧, ੬:੩ (116) 


ਸਾਲਾਹਣ - 
“ਸੁਣਿਐ ਮੁਖਿ ਸਾਲਾਹਣ ਮੰਦੁ । ? 


- ਜਪੁ ੧, ੯੨ (2) 
ਸਾਲਾਹਣਾ - 
“ਤਿਨ ਕਾ ਕਿਆ ਸਾਲਾਹਣਾ ਅਵਰ ਸੁਆਲਿਉ ਕਾਇ। ”” 
- ਸਿਰੀ ੧, ੪, ੪੨ (15) 
ਸਾਲਾਹਣਿਆ - 
“ਹਉ ਵਾਰੀ ਜੀਉ ਵਾਰੀ ਸਚੁ ਸਾਲਾਹਣਿਆ। ” 





668 


- ਮਾਝ ੩, ਅਸ ੧੮. ੧":੧ (119) 


ਸਾਲਾਹਣੁ 
“ਸਿਫਤਿ ਸਾਲਾਹਣੁ ਤੇਰਾ ਹੁਕਮੁ ਰਜਾਈ। ” 


- ਮਾਝ ੫, ੨੦, ੧੨੧ (100) 
ਸਾਲਾਹਦੇ - 
“ਸਭਿ ਤੁਧੈ ਨੋ ਸਾਲਾਹਦੇ ਦਰਿ ਗੁਰਮੁਖਾ ਨੋ ਪਰਗਾਸਿ। ”? 
- ਸਿਰੀ ੪, ਵਾਰ ੯:੫ (86) 
ਸਾਲਾਹਨਿ - 
“ਪਿਰੁ ਸਾਲਾਹਨਿ ਆਪਣਾ ਤਿਨ ਕੈ ਹਉ ਸਦ ਬਲਿਹਾਰੈ ਜਾਉ। ” 
- ਸਿਰੀ ੩, ੬੨, ੩:੧ (38) 
ਸਾਲਾਹਾ - 
“ਹਰਿ ਸਾਲਾਹਹਿ ਸਦਾ ਸੁਖਦਾਤਾ ਹਰਿ ਬਖਸੇ ਭਗਤਿ ਸਾਲਾਹਾ ਹੇ । ”” 
- ਮਾਰੂ ੩, ਸੋਲਾ ੧੨, ੫:੩ (1055) 
ਸਾਲਾਹਿ - 
“ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ। ”” (ਸਲਾਹੁੰਦੇ ਹਨ) 
- ਜਪੁ ੧, ੨੩੧ (5) 
“ਗੁਰਮਤੀ ਸਾਲਾਹਿ ਸਚੁ ਹਰਿ ਪਾਇਆ ਗੁਣਤਾਸੁ । ” (ਸਲਾਹ ਕੇ) 
- ਸਿਰੀ ੩, ੩੭, ੧੨ (27) 
“ਰਾਮ ਨਾਮੁ ਸਾਲਾਹਿ ਤੂ ਫਿਰਿ ਆਵਣ ਜਾਣੁ ਨ ਹੋਇ। ” (ਉਸਤਤ ਕਰਕੇ) 
- ਸਿਰੀ ੩, ੫੭, ੧":੨ (36) 
ਸਾਲਾਹਿਆ - 
“ਗੁਣਵੰਤੀ ਸਾਲਾਹਿਆ ਸਚੇ ਸਚੀ ਸੋਇ। ”” 
- ਸਿਰੀ ੩, ਅਸ ੨੩, ੭:੨ (68) 
ਸਾਲਾਹਿਹੁ - 
“ਸਾਲਾਹਿਹੁ ਭਗਤਹੁ ਕਰ ਜੋੜਿ ਹਰਿ ਭਗਤ ਜਨ ਤਾਰਦਾ। ”? 
- ਸਿਰੀ ੪, ਵਾਰ ੧੮:੫ (90) 
ਸਾਲਾਹੀ - 
“ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ। ” (ਉਸਤਤ ਕਰਾਂ) 
- ਜਪੁ ੧, ੨੧:੧੫ (5) 
“ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ। ” (ਉਸਤਤ ਕਰਨ ਵਾਲੇ) 
- ਜਪੁ ੧, ੨੩੧ (5) 
“ਸਾਲਾਹੀ ਸਚੁ ਸਲਾਹ ਸਚੁ ਸਚੁ ਕੀਮਤਿ ਕਿਨੈ ਨ ਪਾਈ। ” (ਉਸਤਤ ਕਰਨ ਯੋਗ 
ਪ੍ਰਭੂ) 
੍‌੍ - ਗਉ ੪, ਵਾਰ ੧੮:੨ (310) 
ਸਾਲਾਹੀਅਹਿ - 
“ਜਿਤੁ ਮੁਖਿ ਤੂ ਸਾਲਾਹੀਅਹਿ ਤਿਤੁ ਮੁਖਿ ਕੈਸੀ ਭੂਖ। ” 
- ਪੁਭਾ ੧, ੨, ੩੨ (1328) 
ਸਾਲਾਹੀਐ - 
“ਗੁਰ ਸਬਦੀ ਸਾਲਾਹੀਐ ਰੰਗੇ ਸਹਜਿ ਸੁਭਾਇ। ” 
- ਸਿਰੀ ੩, ੪੯, ੨੨ (32) 





669 


ਸਾਲਾਹੇ - 

“ਸਾਸਿ ਸਾਸਿ ਨਾਨਕੁ ਸਾਲਾਹੇ। ? 

ਸਾਲਾਹੈ - 

“ਸਭ ਸਾਲਾਹੈ ਆਪ ਕਉ ਵਡਹੁ ਵਡੇਰੀ ਹੋਇ। ”” 


- ਮਾਝ ੫, ੩੪, ੪:੪ (104) 


- ਸਿਰੀ ੧, ਅਸ ੮, ੮:੧ (58) 


“ਪੀਰ ਪੈਕਾਂਬਰ ਸਾਲਿਕ ਸਾਦਿਕ ਛੋਡੀ ਦੁਨੀਆ ਥਾਇ ਪਏ । ”? 
- ਆਸਾ ੪, ੩੩, ੨੨ (358) 


“ਜਿਨਿ ਕੀਤੀ ਸੋ ਮੰਨਣਾ ਕੋ ਸਾਲੁ ਜਿਵਾਹੇ ਸਾਲੀ। ” 
- ਰਾਮ ਬਸ, ੩:੧ (967) 


“ਜਿਨਿ ਕੀਤੀ ਸੋ ਮੰਨਣਾ ਕੋ ਸਾਲੁ ਜਿਵਾਹੇ ਸਾਲੀ। ” 
- ਰਾਮ ਬਸ, ੩:੧ (967) 
(2) ਸੱਲ ਕਰਨ ਵਾਲਾ, ਛੇਦ ਕਰਨ ਵਾਲਾ 
“ਮਨੁ ਮੋਤੀ ਸਾਲੁ ਹੈ ਗੁਰ ਸਬਦੀ ਜਿਤੁ ਹੀਰਾ ਪਰਖਿ ਲਈਜੈ । ? 
- ਕਲਿ ੪, ੪, ੩੯੨ (1325) 


“ਸਭਿ ਰਸ ਮਿਠੇ ਮੰਨਿਐ ਸੁਣਿਐ ਸਾਲੋਣੇ। ” 


- ਸਿਰੀ ੧, ੭, ੧੧ (16) 
ਨਾਲ ਜਨਮਿਆ ਹੋਇਆ, ਭਾਵ ਸਰੀਰ (ਦਰਪਣ), ਸਾਬਿਕਾ (ਪਿਛਲਾ, ਮੜੇਆ) 
ਨਿਰੜੈ ਸ਼ਬਦਾਰਥ 
“ਬਾਪੁ ਸਾਵਕਾ ਕਰੈ ਲਰਾਈ ਮਾਇਆ ਸਦ ਮਤਵਾਰੀ। ? 

- ਅਸ ਕਬ, ੨੫, ੨੧ (482) 


- ਸੋਰ ਨਾਮ, ੩, ੧:੨ (657) 
“£ਸਾਵਣਿ ਸਰਸੀ ਕਾਮਣੀ ਚਰਣ ਕਮਲ ਸਿਉ ਪਿਆਰੁ। ?” (ਸਾਵਣ ਮਹੀਨੇ ਵਿਚ) 


- ਮਾਝ ੫. ਬਾਰਾ ੬:੧ (134) 


“£ਫਸਲਿ ਅਹਾੜੀ ਏਕੁ ਨਾਮੁ ਸਾਵਣੀ ਸਚੁ ਨਾਉ। ” 
- ਮਲਾ ੧, ਵਾਰ ੧੯ਸ, ੧, ੧:੫ (1286) 
ਸਾਵਣੁ - 





670 


“ਤੇਰੈ ਹੁਕਮੈ ਸਾਵਣ ਆਇਆ। ”” 
- ਸਿਰੀ ੫, ਅਸ ੨੯, ੨੧ (73) 
ਸਾਵਧਾਨ ---- ਚੇਤਨ, ਸੁਚੇਤ 
“ਸਾਵਧਾਨ ਏਕਾਗਰ ਚੀਤ। ”” 
- ਗਉ ੫. ਸੁਖ ੨੪, ੫:੨ (295) 


ਹੋਰ ਰੂਪ: 
ਸਾਵਧਾਨੁ - 
“ਅਪਨੇ ਪ੍ਰਭ ਸਿਉ ਹੋਹੁ ਸਾਵਧਾਨੁ । ” 


- ਗਉਂ ੫, ੭੩, ੨:੧ (176) 


ਸਾਵਧਾਨੁ ---- (1) ਸਹੀ ਸਲਾਮਤ, ਤਿਆਰ ਬਰ ਤਿਆਰ 
“ਤਿਤੁ ਦਰਿ ਜਾਇ ਉਤਾਰੀਆ ਗੁਰੁ ਦਿਸੈ ਸਾਵਧਾਨੁ । ? 
- ਮਾਰੂ ੩, ਵਾਰ ੨ਸ, ੪, ੩:੩ (1087) 
(2) ਸੁਚੇਤ, ਵੇਖੋ “ਸਾਵਧਾਨ” 


- ਗਉਂ ਕਬ, ੫੫, ੧":੧ (335) 


“ਮੇਰੋ ਬਾਪੁ ਮਾਧਉ ਤੂ ਧਨੁ ਕੇਸੌ ਸਾਂਵਲੀਓ ਬੀਠੁਲਾਇ। ”” 
- ਮਾਲੀ ਨਾਮ, ੨, ੧":੧ (988) 


- ਤਿਲੰ ਨਾਮ, ੩, ੩:੨ (727) 


- ਸੋਰ ੪, ੬, ੨:੨ (606) 


“ਖੰਭ ਵਿਕਾਂਦੜੇ ਜੇ ਲਹਾਂ ਘਿਨਾ ਸਾਵੀ ਤੋਲਿ। ? 
- ਸਲੋ ੫, ੨੧੧ (1426) 


“ਪਾਰਬ੍ਰਹਮਿ ਸਾ ਅਗਨਿ ਮਹਿ ਸਾੜੀ। ”” 
- ਗਉਂ ੫, ੧੬੭, ੧੨ (199) 


“ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ । ? 
- ਜਪੁ ੧, ੨੧੧੧੦ (4) 
(2) (ਫਾ. ਸਹ) ਤਿੰਨ (ਮਹਾਨਕੋਸ਼) 





671 


“ਮਾਂਦਲੁ ਬੇਦਿ ਸਿ ਬਾਜਣੋ ਘਣੋ ਧੜੀਐ ਜੋਇ। ” 
- ਮਾਰੂ ੩, ਵਾਰ ੧੪ਸ, ੧, ੨:੧ (1091) 


“ਕੇਤੇ ਰਾਗ ਪਰੀ ਸਿਉ ਕਹੀਅਨਿ ਕੇਤੇ ਗਾਵਣਹਾਰੇ । ” 
- ਜਪੁ ੧, ੨੭੧੩ (6) 
“ਓਇ ਆਪਿ ਤਰੇ ਸਭ ਕੁਟੰਬ ਸਿਉ ਤਿਨ ਪਿਛੇ ਸਭੁ ਜਗਤੁ ਛਡਾਹਿ । ” 
- ਗਉ ੪, ਵਾਰ ੩ਸ, ੪, ੨:੧ (310) 
(2) ਨਾਲ, ਸੰਗ 
“ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ । ? 
- ਗਉ ੧, ਸੋਹ ੧, ੩:੨ (12) 
“ਅਪਨੇ ਪਭ ਸਿਉ ਹੋਹੁ ਸਾਵਧਾਨੁ । ” (ਪ੍ਰਤਿ) 
- ਗਉਂ ੫, ੭੩, ੨:੧ (176) 
“ਤਿਸੁ ਸਿਉ ਬੇਮੁਖੁ ਜਿਨਿ ਜੀਉ ਪਿੰਡੁ ਦੀਨਾ। ” (ਤੋ) 
- ਗਉਂ ੫, ੧੪੭, ੧":੧ (195) 
(3) ਕੋਲ, ਨੰ 
“ਜੀਉ ਡਰਤੁ ਹੈ ਆਪਣਾ ਕੈ ਸਿਉ ਕਰੀ ਪੁਕਾਰ। ” 
- ਧਨਾ ੧, ੧, ੧":੧ (660) 
“ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ। ”” 
- ਗਉ ੧, ਅਸ ੨, ੨:੧ (229) 
“ਐਸੇ ਲੋਗਨ ਸਿਉ ਕਿਆ ਕਹੀਐ। ” 
- ਗਉਂ ਕਬ, ੪੪, ੧":੧ (332) 


(4) ਸੈ, ਆਪਣੀ 
“ਸਦਾ ਅਕਲ ਲਿਵ ਰਹੈ ਕਰਨ ਸਿਉ ਇਛਾ ਚਾਰਹ। ” 


- ਸਵ ੨, ੬:੧ (1392) 
(5) ਸ਼ਿਵਜੀ 
“ਕੋ ਖਟੁ ਕਰਮ ਸਹਿਤ ਸਿਉ ਮੰਡਿਤ। ”? 
- ਰਾਮ ੫, ਅਸ ੧, ੧੨ (913) 
(ਸ਼ਿਵਜੀ ਦੀ ਮੂਰਤੀ ਬਣਾ ਪੂਜਦੇ ਹਨ) 


“ਜਾਂ ਨ ਸਿਆ ਕਿਆ ਚਾਕਰੀ ਜਾਂ ਜੰਮੇ ਕਿਆ ਕਾਰ। ”” 
- ਸਾਰ ੪, ਵਾਰ ੧੨ਸ, ੧, ੨:੧ (1242) 
ਸਿਆਹਹੁ --- ਕਾਲੇ ਤੋ 
“ਹਥ ਮਰੋੜੈ ਤਨੁ ਕਪੇ ਸਿਆਹਹੁ ਹੋਆ ਸੇਤੁ। ”” 
- ਮਾਝ ੫. ਬਾਰਾ ੭:੬ (134) 
ਸਿਆਹੀ ---- ਮਸ, ਰੋਸ਼ਨਾਈ 
“ਨੀਲੀ ਸਿਆਹੀ ਕਦਾ ਕਰਣੀ ਪਹਿਰਣੁ ਪੈਰ ਧਿਆਨੁ । ” 
- ਸਿਰੀ ੧, ੭, ੨੧੨ (96) 





672 


ਸਿਆਹੁ ---- ਕਾਲਾ 
“ਹਥਹੁ ਛੁੜਕੀ ਤਨੁ ਸਿਆਹੁ ਹੋਇ ਬਦਨੁ ਜਾਇ ਕੁਮਲਾਇ। ”? 
- ਗੂਜ ੩, ਵਾਰ ੫ਸ, ੩, ੧੪ (510) 
“ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ। ? (ਬਹੁਤ 
ਕਾਲਾ) 
- ਸੋਰ ੪, ਵਾਰ ੨੨ਸ, ੩, ੧:੧ (651) 
ਸਿਆਣਪ --- ਚੁਤੁਰਾਈ, ਦਾਨਾਈ, ਹੋਰ ਵੇਖੋ “ਸਿਆਨਪ” 
“ਲਖ ਸਿਆਣਪ ਜੇ ਕਰੀ ਲਖ ਸਿਉ ਪ੍ਰੀਤਿ ਮਿਲਾਪੁ । ” 
- ਸਿਰੀ ੧, ੧੭, ੩:੧ (20) 
ਹੋਰ ਰੂਪ: 
ਸਿਆਣਪਾ - 
““ਜਲੀਆ ਸਭਿ ਸਿਆਣਪਾ ਉਠੀ ਚਲਿਆ ਰੋਇ। ?” 
- ਸਿਰੀ ੧, ੮, ੪:੨ (17) 


ਸਿਆਣਪੈ - 
“ਨਾ ਤੂ ਆਵਹਿ ਵਸਿ ਕਿਤੈ ਸਿਆਣਪੈ। ” 


- ਰਾਮ ੫, ਵਾਰ ੧੦:੫ (962) 
(1) ਬੁੱਧੀਮਾਨ, ਚਤੁਰ, ਹੋਰ ਵੇਖੋ “ਸਿਆਨਾ” 


- ਸਿਰੀ ੧, ੨੯, ੩:੩ (24) 


- ਸੋਰ ੧, ੧, ੧:੨ (595) 


- ਸਿਰੀ ੧, ਅਸ ੪, ੧੨ (55) 
ਸਿਆਣੀਏ - 
“ਨਾਨਕ ਕਹੈ ਸਿਆਣੀਏ ਇਵ ਕੰਤ ਮਿਲਾਵਾ ਹੋਇ। ” 
- ਮਾਝ ੧, ਵਾਰ ੩ਸ, ੨, ੨:੪ (139) 
ਸਿਆਣੇ - 
“ਧੰਨੁ ਧੰਨੁ ਗੁਰੂ ਗੁਰੁ ਸਤਿਗੁਰੁ ਪਾਧਾ ਜਿਨਿ ਹਰਿ ਉਪਦੇਸੁ ਦੇ ਕੀਏ ਸਿਆਣੇ । ” 
੍‌੍ - ਗਉ ੪, ੫੧, ੧੨ (168) 
(2) ਚਾਲਾਕ 
“ਆਪਿ ਨ ਬੂਝੈ ਲੋਕ ਬੁਝਾਏ ਪਾਂਡੇ ਖਰਾ ਸਿਆਣਾ। ”” 
- ਮਲਾ ੧, ਵਾਰ ੨੫ਸ, ੧, ੨੧੨੨ (1290) 


ਸਿਆਣੀਐ -- ਪਛਾਣੀਏ 





673 


“ਜਿਚਰੁ ਤੇਰੀ ਜੋਤਿ ਤਿਚਰੁ ਜੋਤੀ ਵਿਚਿ ਤੂੰ ਬੋਲਹਿ ਵਿਣੁ ਜੋਤੀ ਕੋਈ ਕਿਛੁ ਕਰਿਹੁ 
ਦਿਖਾ ਸਿਆਣੀਐ। ” 
- ਮਾਝ ੧, ਵਾਰ ੨ਸ, ੨, ੨੬ (138) 


- ਗਉਂ ੫, ੮੧, ੧:੨ (179) 


“ਤਿਆਗਿ ਸਗਲ ਸਿਆਨਪਾ ਭਜੁ ਪਾਰਬ੍ਰਹਮ ਨਿਰੰਕਾਰੁ । 
- ਆਸਾ ੫, ੧੩੬, ੧੧ (405) 
(2) ਚਾਲਾਕੀਆਂ 
““ਸਸ ਸਿਆਨਪ ਛਾਡੁ ਇਆਨਾ। ”” 
- ਗਉ ੫. ਬਾਅ ੫੦:੧ (260) 
ਸਿਆਨਾ ---- ਬੁੱਧੀਮਾਨ, ਚਤੁਰ 
“ਨਹ ਪੰਡਿਤੁ ਨਹ ਚਤੁਰੁ ਸਿਆਨਾ। ”” 
- ਗਉ ੧, ਅਸ ੧, ੮:੧ (221) 
ਹੋਰ ਰੂਪ: 
ਸਿਆਨੇ - 
“ਭਗਤਿ ਬਿਨਾ ਬਹੁ ਡੂਬੇ ਸਿਆਨੇ । ”” 
- ਗਉ ੫. ਸੁਖ ੧੯, ੬:੨ (288) 
ਸਿਆਪਾ ---- ਮਿਰਤਕ ਲਈ ਵਿਰਲਾਪ ਕਰਦਿਆਂ ਛਾਤੀ ਪਿਟਣਾ 
“ਸਤੀ ਰੰਨੀ ਘਰੇ ਸਿਆਪਾ ਹੋਵਨਿ ਕੂੜੀ ਕੰਮੀ। ” 
- ਸਲੋ ੧, ੨੯:੩ (1412) 
ਸਿਆਮ ---- (1) ਸਿਆਮ (ਕਾਲਾ) ਮੂਰਤ ਕ੍ਰਿਸ਼ਨ 
“ਸੰਤਾਂ ਮਧੇ ਗੋਬਿੰਦੁ ਆਛੇ ਗੋਕਲ ਮਧੇ ਸਿਆਮ ਗੋ। ”? 
- ਟੋਡੀ ਨਾਮ ੩, ੪:੧ (718) 
“ਹਕੁ ਸਚੁ ਖਾਲਕੁ ਖਲਕ ਮਿਆਨੇ ਸਿਆਮ ਮੂਰਤਿ ਨਾਹਿ। ” 
- ਤਿਲੰ ਕਬ, ੧, ੨:੨ (727) 


ਹੋਰ ਰੂਪ: 
ਸਿਆਮੰ - 
“ਨ ਸੰਖੰ ਨ ਚਕੁੰ ਨ ਗਦਾ ਨ ਸਿਆਮੰ। ? 


- ਸਸ ੫, ੫੭੧੧ (1359) 


- ਸੂਹੀ ੫, ੪੦, ੧:੧ (745) 
ਸਿਆਮਲੰ --- ਸੁੰਦਰ 





674 


- ਸਸ ੫, ੬੦੧੧ (1359) 
ਸਿਆਰੁ ---- ਗਿਦੜ (ਨਿਮਰਤਾ ਰੂਪੀ) 
“ਜਬ ਹੀ ਸਿਆਰੁ ਸਿੰਘ ਕਉ ਖਾਇ। ” 
- ਭੈਰ ਕਬ, ੧੪, ੨:੩ (1161) 
ਸਿਆਲ ---- ਗਿਦੜ (ਆਲਸ ਰੂਪੀ) 
“ਕਾਢਿ ਦੇਇ ਸਿਆਲ ਬਪੁਰੇ ਕਉ ਤਾ ਕੀ ਓਟ ਟਿਕਾਵਸਿ ਰੇ। ” 
- ਮਾਰੂ ੫, ੭, ੨:੨ (1000) 
“ਸੁਆਨ ਸਿਆਲ ਮਾਇਆ ਮਹਿ ਰਾਤਾ। ” 
- ਭੈਰ ਕਬ, ੧੩, ੪:੧ (1160) 


“ਸਿਸਟਿ ਉਪਾਈ ਸਭ ਤੁਧੁ ਆਪੇ ਰਿਜਕੁ ਸੰਬਾਹਿਆ। ” 
- ਸਿਰੀ ੪, ਵਾਰ ੮:੧ (85) 


“ਮੁਕਾਮੁ ਤਿਸ ਨੋ ਆਖੀਐ ਜਿਸੁ ਸਿਸਿ ਨ ਹੋਵੀ ਲੇਖੁ। ” 
- ਸਿਰੀ ੧, ਅਸ ੧੭, ੭:੧ (64) 
ਸਿਸੀਅਰ --- ਮਾਘੁ ਫਗਣ ਦੀ ਰੁਤ, ਸਿਆਲ 
“ਰੁਤਿ ਸਿਸੀਅਰ ਸੀਤਲ ਹਰਿ ਪ੍ਰਗਟੇ ਮੰਘਰ ਪੋਹਿ ਜੀਉ। ” 
- ਰਾਮ ੫. ਰੁਤੀ, ੬:੧ (929) 
ਸਿਰ, ਸੀਸ 
“ਤੂ ਚਉ ਸਜਣ ਮੈਡਿਆ ਡੇਈ ਸਿਸੁ ਉਤਾਰਿ। ” 
- ਮਾਰੂ ੫, ਵਾਰ ੧ਸ, ੫, ੧:੧ (1094) 


“ਜਉ ਗੁਰਦੇਉ ਸਿਹਜ ਨਿਕਸਾਈ। ”” 
- ਭੈਰ ਨਾਮ, ੧੧, ੬:੪ (1167) 


ਹੋਰ ਰੂਪ: 

ਸਿਹਜਾ - 

“ਅਸੁ ਦਾਨ ਗਜ ਦਾਨ ਸਿਹਜਾ ਨਾਰੀ ਭੂਮਿ ਦਾਨ ਐਸੋ ਦਾਨੁ ਨਿਤ ਨਿਤਹਿ ਕੀਜੈ। ” 
- ਰਾਮ ਨਾਮ, ੪, ੩੧ (973) 


““ਸਿਹਜਾ ਧਰਤਿ ਬਰਤਨ ਕਉ ਪਾਨੀ। ” 
-ਪ੍ਰਭ ੫, ੧, ੧:੩ (1337) 
ਸਿਹਜਾਇ - 
“ਕੋਟਿ ਜੀਅ ਜਾ ਕੀ ਸਿਹਜਾਇ। ” (ਸੇਜਾ ਹੈ, ਜੀਵਾਂ ਵਿਚ ਨਿਵਾਸ ਕਰਦਾ ਹੈ) 
- ਭੈਰ ੫, ਅਸ ੨, ੨੨ (1156) 


ਸਿਹਜਾਸਣੀ -- ਸੇਜਾ ਤੇ ਆਸਨ ਲਾਉਣ ਵਾਲਾ 





675 


“ਨੰਵੈ ਕਾ ਸਿਹਜਾਸਣੀ ਮੂਲਿ ਨ ਜਾਣੈ ਅਪ ਬਲੁ । ” 
- ਮਾਝ ੧, ਵਾਰ ੧ਸ, ੧, ੩:੪ (138) 


“ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ। ” 
- ਤਿਲੰ ਕਬ, ੧, ੧":੨ (727) 


“ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀ ਦਾ। ” 
- ਸਲੋ ੧੪, ੧੩੦੨ (1384) 


-<= (ਫਾ. ਸਗਹਦਾਰ) ਰਾਜਾ, ਸਰਦਾਰ (ਸਿਕਦਾਰ, ਪਠਾਨ ਬਾਦਸ਼ਾਹਾਂ ਦੇ ਵੇਲੇ ਇਕ 
ਹਾਕਮ ਹੁੰਦਾ ਸੀ) 
“ਰਾਜੇ ਰਯਤਿ ਸਿਕਦਾਰ ਕੋਇ ਨ ਰਹਸੀਓ। ” 


- ਮਾਝ ੧, ਵਾਰ ੮:੧ (141) 


- ਸੋਰ ੫, ੫੧, ੧੧੨ (621) 


“ਏਕੁ ਕੋਟੁ ਪੰਚ ਸਿਕਦਾਰਾ ਪੰਚੇ ਮਾਗਹਿ ਹਾਲਾ। (ਹਾਕਮ) 


- ਸੂਹੀ ਕਬ, ੫, ੧:੧ (793) 


ਸਿਕਦਾਰਾਂ - 
“ਹਰਣਾਂ ਬਾਜਾਂ ਤੇ ਸਿਕਦਾਰਾਂ ਏਨਾ ਪੜ੍ਹਿਆ ਨਾਉ। ” 
- ਮਲਾ ੧, ਵਾਰ ੨੨ਸ, ੧, ੨:੧ (1288) 
ਸਿਕਦਾਰੀ - 
“ਇਸੁ ਧਰਤੀ ਮਹਿ ਤੇਰੀ ਸਿਕਦਾਰੀ। ” 
- ਆਸਾ ੫, ੧੨, ੪੧੨ (374) 
ਸਿਕਦਾਰੀਆ - 
“ਰਾਜ ਮਿਲਕ ਸਿਕਦਾਰੀਆ ਰਸ ਭੋਗਣ ਬਿਸਥਾਰ। ”” 
- ਸਿਰੀ ੫, ਅਸ ੨੬, ੬:੧ (70) 
ਸਿਕਦਾਰੁ - 
“ਲਬੁ ਪਾਪੁ ਦੁਇ ਰਾਜਾ ਮਹਤਾ ਕੁੜੁ ਹੋਆ ਸਿਕਦਾਰੁ । ? 
੍‌੍ - ਆਸਾ ੧, ਵਾਰ ੧੧ਸ, ੧, ੨:੧ (468) 
ਸਿਕਦਾਰੈ - 
“ਰਯਤਿ ਮਹਰ ਮੁਕਦਮ ਸਿਕਦਾਰੈ । ” 
- ਗਉਂ ੧, ਅਸ ੧੪, ੫:੧ (227) 


(ਫਾ. ਸ਼ਿਕਾਰ) ਜੰਗਲੀ ਜਾਨਵਰਾਂ ਨ ਮਾਰਨ ਦਾ ਯਤਨ 
“ਸੰਤਸੰਗਿ ਲੇ ਚੜਿਓ ਸਿਕਾਰ। ”? 
- ਭੈਰ ੫, ੪, ੧":੧ (1136) 





676 


(1) (ਸੰ.) ਚੇਲਾ, ਅਨੁਯਾਈ, ਹੋਰ ਵੇਖੋ “ਸਿਖਿ” 
“ਤਿਉ ਸਤਿਗੁਰ ਸਿਖ ਪ੍ਰੀਤਿ ਹਰਿ ਹਰਿ ਕੀ ਗੁਰੁ ਸਿਖ ਰਖੈ ਜੀਅ ਨਾਲੀ। ”” 
- ਗਉ ੪, ੫੧, ੨:੩ (168) 
(ਦੂਜੀ “ਸਿਖ” ਦਾ ਅਰਥ “ਸਿਖਿਆ” ਹੈ) 
“ਸਤਿਗੁਰੁ ਸਿਖ ਕੀ ਕਰੈ ਪ੍ਰਤਿਪਾਲ। ” (ਸਿੱਖ ਗੁਰੂ ਸਾਹਿਬਾਨ ਤੇ ਵਿਸ਼ਵਾਸ 
ਲਿਆਉਣ ਵਾਲਾ) 
- ਗਉ ੫. ਸੁਖ ੧੮, ੧:੧ (286) 
“ਗੁਰੂ ਜਿਨਾ ਕਾ ਅੰਧੁਲਾ ਸਿਖ ਭੀ ਅੰਧੇ ਕਰਮ ਕਰੇਨਿ। ? 
੍‌੍ - ਰਾਮ ੩, ਵਾਰ ੧੦ਸ, ੩, ੨:੧ (951) 
ਹੋਰ ਰੂਪ: 
ਸਿਖਹ - 
“ਜਿਹ ਸਿਖਹ ਸੰਗੁਹਿਓ ਤਤੁ ਹਰਿ ਚਰਣ ਮਿਲਾਯਉ। ” (ਸਿੱਖਾਂ ਨੇ) 
- ਸਵ ੩, ੧੬:੪ (1395) 
(2) ਸਿਖਿਆ, ਵੇਖੋ “ਸਿਖਿਆ? 
“ਅਤਿ ਵਿਚਿ ਰਤਨ ਜਵਾਹਰ ਮਾਣਿਕ ਜੇਇਕ ਗੁਰ ਕੀ ਸਿਖ ਸੁਣੀ। ” 
- ਜਪੁ ੧, ੬:੩ (2) 
“ਸਤਿਗੁਰ ਸਾਚੀ ਸਿਖ ਸੁਣਾਈ। ” 
- ਮਾਝ ੩, ਅਸ ੧੫, ੧:੧ (118) 
“ਸਿਖ ਕਰੇ ਕਰਿ ਸਬਦੁ ਨ ਚੀਨੈ ਲੰਪਟੁ ਹੈ ਬਾਜਾਰੀ। ” (ਉਪਦੇਸ਼) 
- ਮਾਰੂ ੧, ਅਸ ੭, ੬:੩ (1013) 
ਹੋਰ ਰੂਪ: 
ਸਿਖ - 
“ਭੇਖੀ ਪ੍ਰਭੂ ਨ ਲਭਈ ਵਿਣੁ ਸਚੀ ਸਿਖੰ। ” 
- ਮਾਰੂ ੫, ਵਾਰ ੧੩:੬ (1099) 
(3) ਸਿਰ 
“ਜਬ ਨਖ ਸਿਖ ਇਹੁ ਮਨੁ ਚੀਨ੍ਾ। ” 
- ਰਾਮ ਕਬ, ੧੦, ੧੩ (971) 
(4) (ਸੰ.) ਬੋਦੀ, ਚੋਟੀ 
“ਮੂੰਡੁ ਮੁੰਡਾਇ ਜਟਾ ਸਿਖ ਬਾਧੀ ਮੋਨਿ ਰਹੇ ਅਭਿਮਾਨਾ। ” 
- ਮਾਰੂ ੧, ਅਸ ੭, ੫:੧ (1013) 


“ਆਸਣ ਸਿਧ ਸਿਖਹਿ ਬਹੁਤੇਰੇ ਮਨਿ ਮਾਗਹਿ ਰਿਧਿ ਸਿਧਿ ਚੇਟਕ ਚੇਟਕਈਆ। ”” 
- ਬਿਲਾ ੪, ਅਸ ੪, ੫:੧ (835) 


ਹੋਰ ਰੂਪ: 
ਸਿਖਹੁ - 
““ਸਿਖਹੁ ਸਬਦੁ ਪਿਆਰਹੋ ਜਨਮ ਮਰਨ ਕੀ ਟੇਕ। ” (ਸਿਖੋ, ਕਮਾਓ) 
- ਗਉਂ ੫. ਵਾਰ ੯ਸ, ੫, ੨੧ (320) 





677 


ਭੂ-ਖੰਡ, ਦੇਸ਼ (ਸ਼ਬਦਾਰਥ, ਸੰਥਿਆ); ਵੇਲ, ਲਤਾ (ਮਹਾਨਕੋਸ਼); ਉਚੀ ਚੋਟੀ ਵਾਲੇ 
(ਦਰਪਣ) 
“ਆਘਟੰਤ ਬਸੁਧਾ ਗਿਰਿ ਤਰ ਸਿਖੰਡੰ। ? 
- ਸਸ ੫, ੯੨ (1354) 
ਹੋਰ ਰੂਪ: 
ਸਿਖੰਡਣਹ - 
“ਪਰਮਾਣੋ ਪਰਜੰਤ ਆਕਾਸਹ ਦੀਪ ਲੋਅ ਸਿਖੰਡਣਹ। ”? 
- ਗਾਥਾ ੫. ੨੧ (1360) 
(ਸੰ.) ਭਾਵ ਲੰਮੇ ਕੰਨਾਂ ਵਾਲਾ ਸਤ ਮੂੰਹਾਂ ਘੋੜਾ ਜੋ ਦੇਵਤਿਆਂ ਦੇ ਸਾਗਰ ਮੰਥਨ ਸਮੇ” 
ਸਮੁੰਦਰ ਵਿਚੋ ਨਿਕਲਿਆ। 
“ਅੰਮ੍ਰਿਤਿ ਸਸੀਆ ਧੇਨ ਲਛਿਮੀ ਕਲਪਤਰ ਸਿਖਰਿ ਸੁਨਾਗਰ ਨਦੀ ਚੇ ਨਾਥੰ । 
- ਧਨਾ ਡਿਲੋ ੧, ੪:੧ (695) 
(2) ਚੋਟੀ ਤੇ ਭਾਵ ਦਸਵੇ' ਦੁਆਰ /ਅਥਵਾ ਪ੍ਰਭੂ ਚਰਣਾਂ ਵਿਚ 
“ਅੰਮ੍ਰਿਤੁ ਮੂਲੁ ਸਿਖਰਿ ਲਿਵ ਤਾਰੈ। ” 
- ਬਿਲਾ ੧, ਥਿਤੀ ੧੭:੨ (840) 
“ਊਚ ਭਵਨ ਕਨਕਾਮਨੀ ਸਿਖਰਿ ਧਜਾ ਫਹਰਾਇ। ” (ਚੋਟੀ ਤੇ) 
- ਸਲੋ ਕਬ, ੧੫੦੧ (1372) 
ਸਿਖਲਾਈ --- ਸਿਖਾਈ, ਜਾਂਚ ਦੱਸੀ 
“ਨਰ ਤੇ ਸੁਰ ਹੋਇ ਜਾਤ ਨਿਮਖ ਮੈ ਸਤਿਗੁਰ ਬੁਧਿ ਸਿਖਲਾਈ । ” 
- ਗੋਂਡ ਕਬ, ੩, ੧:੧ (874) 
ਸਿਖਵੰਤੇ ---- ਸਿਖਿਆ ਗੁਹਿਣ ਕਰਨ/ਧਾਰਨ ਵਾਲੇ 
“ਸੁਣਿ ਸਿਖਵੰਤੇ ਨਾਨਕੁ ਬਿਨਵੈ ਛੋਡਹੁ ਮਾਇਆ ਜਾਲਾ। ” 
- ਗੂਜ ੧, ਅਸ ੧, ੪:੧ (503) 


“ਜੋ ਗੁਰ ਦੀਸੈ ਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ।” 
ਸੂਹੀ ੫, ਕੁਚ ੩:੧੩ (763) 
ਸਿਖ ਦਾ ਬਹੁ-ਵਚਨ, ਸਿਖ-ਲੋਕ, ਵੇਖੋ “ਸਿਖਾ” (3), “ਸਿਖੀ” (2) 
“ਗੁਰ ਸਿਖਾਂ ਕੈ ਮਨਿ ਪਿਆਰੀ ਭਾਣੀ। ” 
- ਮਾਝ ੪, 2, ੪੧੨ (96) 
“ਗੁਰ ਸਿਖਾਂ ਅੰਦਰਿ ਸਤਿਗੁਰੁ ਵਰਤੈ ਜੋ ਸਿਖਾਂ ਨੋ ਲੋਚੈ ਸੋ ਗੁਰ ਖੁਸੀ ਆਵੈ । ” 
੍‌੍ - ਗਉ ੪, ਵਾਰ ੩੩ਸ, ੪, ੨੨ (317) 


“ਖਲੜੀ ਖਪਰੀ ਲਕੜੀ ਚਮੜੀ ਸਿਖਾ ਸੂਤੁ ਧੋਤੀ ਕੀਨੀ। ” 
- ਆਸਾ ੧, ੩੩. ੪:੧ (358) 


(2) ਸਿਖਿਆਵਾਂ, ਦੀਖਿਆਵਾਂ 
“ਸਿਖਾ ਕੰਨਿ ਚੜਾਈਆ ਗੁਰੁ ਬਰਾ ਹਮਣੁ ਥਿਆ। ” 





678 


- ਆਸਾ ੧, ਵਾਰ ੧੫ਸ, ੧, ੧੬ (471) 

(3) ਸਿਖ, ਗੁਰੂ ਦੇ ਅਨੁਆਈ 
“ਹਉ ਬਲਿਹਾਰੀ ਤਿੰਨ ਕੰਉ ਜੋ ਗੁਰਮੁਖਿ ਸਿਖਾ। ” 

- ਸੋਰ ੪, ਵਾਰ ੧੯੧ (650) 
“ਜਿਨ ਸੁਣਿ ਸਿਖਾ ਗੁਰੁ ਮੰਨਿਆ ਤਿਨਾ ਭੁਖ ਸਭ ਜਾਣੀ। ” (ਸਿਖਾਂ, ਸਿਖ ਦਾ ਬਹੁ 
ਵਚਨ) 
(4) ਸਿਖੀਦਾ ਹੈ 
“ਸਤਸੰਗਤਿ ਸਤਿਗੁਰ ਚਟਸਾਲ ਹੈ ਜਿਤੁ ਹਰਿ ਗੁਣ ਸਿਖਾ। ” 

- ਕਾਨ ੪, ਵਾਰ ੮:੪ (1316) 


ਸਿਖਾਇ ---- ਸਿਖਾ/ਦੇ ਕੇ 
“ਸੀਖ ਸਿਖਾਇ ਰਹਿਓ ਅਪਨੀ ਸੀ ਦੁਰਮਤਿ ਤੇ ਨ ਟਰੈ। ? 
- ਦੇਵ ੯, ੧, ੧":੨ (536) 
ਹੋਰ ਰੂਪ: 
ਸਿਖਾਇਓ - 
“ਸਾਧੂ ਸੰਗਿ ਸਿਖਾਇਓ ਨਾਮੁ। ” (ਸਿਖਾਇਆ ਹੈ) 
- ਆਸਾ ੫, ੯੨, ੧੧ (393) 
ਸਿਖਾਈ - 
“ਘਰ ਕੀ ਬਿਲਾਈ ਅਵਰ ਸਿਖਾਈ ਮੂਸਾ ਦੇਖਿ ਡਰਾਈ ਰੇ। ” (ਸਿਖਾਈ ਗਈ) 
- ਆਸਾ ੫. ੪੪, ੧":੧ (381) 
ਸਿਖਾਲਿ - 
“ਤੁਧੁ ਸਿਰਿ ਲਿਖਿਆ ਸੋ ਪੜੁ ਪੰਡਿਤ ਅਵਰਾ ਨੋ ਨ ਸਿਖਾਲਿ ਬਿਖਿਆ। ” (ਸਿਖਾ, 
ਪੜ੍ਹਾ) 
- ਆਸਾ ੩, ਪਟੀ ੫:੧ (435) 
ਵੇਖੋ “ਸਿਖ” (1), ਚੇਲਾ, ਸਿਖਿਆ ਲੈਣ ਤੇ ਧਾਰਨ ਕਰਨ ਵਾਲਾ 
“ਗੁਰ ਕੈ ਸਿਖਿ ਸਤਿਗੁਰੂ ਧਿਆਇਆ। ” 
- ਗੋਂਡ ੫, ਅਸ ੧, ੬, ੩ (869) 


(1) ਉਪਦੇਸ਼, ਵੇਖੋ “ਸਿਖ” (2) 


“ਸਿਖਿਆ ਦੀਖਿਆ ਭੋਜਨ ਭਾਉ। ” 
- ਗਉ ੧, ਅਸ, ੧, ੬:੩ (221) 


ਹੋਰ ਰੂਪ: 

ਸਿਖਿਐ - 

“ਸੁਣਿ ਸਿਖਿਐ ਸਾਦੁ ਨ ਆਇਓ ਜਿਚਰੁ ਗੁਰਮੁਖਿ ਸਬਦਿ ਨ ਲਾਗੈ। ” (ਸਿਖਿਆ 
ਲੈ ਕੇ) 


- ਵਡ ੪, ਵਾਰ ੧੧ਸ, ੩, ੨:੧ (590) 
(2) ਸਿਖਿਆ ਹੈ 
“ਸਿਖੀ ਸਿਖਿਆ ਗੁਰ ਵੀਚਾਰਿ। ”” 
- ਆਸਾ ੧, ਵਾਰ ੫ਸ, ੧, ੨:੧੩ (465) 





679 


“ਧੁਰਿ ਕਰਮੁ ਲਿਖਿਆ ਸਾਚੁ ਸਿਖਿਆ ਕਟੀ ਜਮ ਕੀ ਫਾਸਏ। ” (ਸਚ ਨੂੰ ਸਿਖ 
ਲਿਆ) 


- ਧਨਾ ੫, ਛੰਤ ੧, ੧੪ (691) 


(1) ਸ਼ਿਸਤਾ, ਅਨੁਆਇਤਾ, ਭਾਵ ਸਿਖ ਸੰਗਤਾਂ 
“ਗੁਰੁ ਸਮੁੰਦੁ ਨਦੀ ਸਭਿ ਸਿਖੀ ਨਾਤੈ ਜਿਤੁ ਵਡਿਆਈ। ” 
੍‌ - ਮਾਝ ੧, ਵਾਰ ੨੬ਸ, ੧, ੧੦੨੪ (150) 
(2) ਸਿਖਾਂ ਨੇ 
“ਉਪਦੇਸੁ ਜਿ ਦਿਤਾ ਸਤਿਗੁਰੂ ਸੋ ਸੁਣਿਆ ਸਿਖੀ ਕੰਨੇ। ” 
- ਗਉ ੪, ਵਾਰ ੨੫:੩ (314) 
(1) (ਸਿਖਿਆ) ਗੁਹਿਣ ਕਰ 
“ਗੁਰ ਮਿਲਿ ਚਜੁ ਆਚਾਰੁ ਸਿਖੁ ਤੁਧੁ ਕਦੇ ਨ ਲਗੈ ਦੁਖੁ । ” 
- ਸਿਰੀ ੫, ੯੩, ੩੪੨ (50) 
ਹੋਰ ਰੂਪ: 
ਸਿੰਥੇ - 
“ਹਰਿ ਹਰਿ ਅਪਨੀ ਕਿਰਪਾ ਕਰੇ ਗੁਰਮੁਖਿ ਸਾਹੁਰੜੈ ਕੰਮ ਸਿਖੈ।  (ਸਿਖਦਾ ਹੈ) 
- ਸਿਰੀ ੪, ਛੰਤ ੧, ੧:੨ (78) 
(2) ਅਨੁਆਈ, ਚੇਲਾ, ਸਿਖਿਆ ਗੁਹਿਣ ਕਰਨ ਵਾਲਾ 
“ਤਿਸ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ। ” 
- ਗਉ ੫. ਸੁਖ ੧੮ਸ:੨ (286) 
“ਗੁਰ ਕਾ ਸਿਖੁ ਵਡਭਾਗੀ ਹੇ । ”” 
- ਗਉ ੫. ਸੁਖ ੧੮, ੧:੮ (286) 
(3) ਸਮਝ (ਭਾਵ) 
“ਏਕੋ ਨਾਮੁ ਨਿਧਾਨੁ ਪੰਡਿਤ ਸੁਣਿ ਸਿਖੁ ਸਚੁ ਸੋਈ। ”” 
- ਗੂਜ ੩, ੯, ੧:੧ (692) 


“ਸਿਖ੍ਹਾ ਸੰਤ ਨਾਮੁ ਭਜੁ ਨਾਨਕ ਰਾਮ ਰੰਗਿ ਆਤਮ ਸਿਉ ਰਉ।”? 
- ਸਮੁ ੫, ੨":੬ (1387) 
ਪਸ਼ੂ ਆਦਿ ਦੇ ਸਿਰ ਉਤੇ ਹੱਡੀ ਦਾ ਉਗਿਆ ਨੁਕੀਲਾ ਅੰਗ 
“ਚਾਰਿ ਪਾਵ ਦੁਇ ਸਿੰਗ ਗੁੰਗ ਮੁਖ ਤਬ ਕੈਸੇ ਗੁਨ ਗਈ ਹੈ। ” 
- ਗੂਜ ਕਬ, ੧, ੧:੧ (524) 


- ਮਾਝ ੫, ੧੧, ੩੦੨ (97) 


ਸਿਗਾਰੁ - 
“ਪਿਰੁ ਪਰਦੇਸਿ ਸਿਗਾਰੁ ਬਣਾਏ। ” (ਆਪਣੇ ਆਪ ਨੂੰ ਸਜਾਏ, ਆਗਭੂਸ਼ਿਤ ਕਰੇ) 





680 


- ਮਾਝ ੩, ਅਸ ੩੦, ੭:੧ (127) 
ਸਿੰਗਾਰੁ - 
“ਪਿਰ ਕੈ ਸਹਜਿ ਰਹੈ ਰੰਗਿ ਰਾਤੀ ਸਬਦਿ ਸਿੰਗਾਰੁ ਬਣਾਵਣਿਆ। ”” 
- ਮਾਝ ੩, ਅਸ ੩੩, ੫:੩ (129) 
ਸਿਗਾਰੀ ---- ਆਗਭੂਸ਼ਿਤ ਕੀਤੀ, ਸੋਭਾਮਈ ਕੀਤੀ 
“ਅਨਦ ਬਿਨੋਦ ਤਿਤੈ ਘਰਿ ਸੋਹਹਿ ਜੇ ਧਨ ਕੰਤਿ ਸਿਗਾਰੀ ਜੀਉ। ”? 

- ਮਾਝ ੫, ੧੧, ੧:੩ (97) 
ਜੋਗੀਆਂ ਦੀ ਤੁਰੀ ਜੋ ਸਿੰਗ ਦੀ ਬਣੀ ਹੁੰਦੀ ਹੈ - ਇਕ ਵਾਯੂ ਨਾਲ ਵੱਜਣ ਵਾਲਾ ਸਾਜ਼ 
“ਜਹ ਭਉ ਨਾਹੀ ਤਹਾ ਆਸਨੁ ਬਾਧਿਓ ਸਿੰਗੀ ਅਨਹਤ ਬਾਨੀ । ? 

- ਗਉਂ ੫, ੧੩੨", ੪:੧ (208) 
(ਸੰ.) ਸੰਗੀ ਸਾਥੀ, ਸਾਕ ਸਬੰਧੀ 
“ਗਏ ਸਿਗੀਤ ਪੁਕਾਰੀ ਧਾਹ। ”” 
- ਮਾਝ ੧, ਵਾਰ ੧ਸ, ੧, ੨:੧੧ (138) 


“ਗਊ ਚਰਿ ਸਿੰਘ ਪਾਛੇ ਪਾਵੈ । ” 

- ਗਉ ੫, ੧੬੦, ੨੨ (198) 
“ਪੰਜ ਸਿੰਘ ਰਾਖੇ ਪੁਭਿ ਮਾਰਿ। ? (ਪੰਜ ਸਿੰਘਾਂ ਤੋ` ਭਾਵ ਹੈ “ਪੰਜ ਕਾਮਾਦਿਕ) 

- ਰਾਮ ੫. ੫੧, ੧:੧ (899) 

ਹੋਰ ਰੂਪ: 
ਸਿੰਘਚ - 
“ਸਿੰਘਚ ਭੋਜਨੁ ਜੋ ਨਰੁ ਜਾਨੈ। ” (ਸ਼ੇਰ ਦਾ, ਭਾਵ ਜੁਲਮ/ਧਕੇ ਵਾਲਾ) 

- ਆਸਾ ਨਾਮ, ੪, ੨੧ (485) 


ਸਿੰਘਾਸਣਿ --- (ਸੰ.) ਗਦੀ, ਬੈਠਣ ਦੀ ਥਾਂ, ਤਖਤ, ਰਾਜ ਗੱਦੀ 
“ਜਾਪੈ ਜਿਉ ਸਿੰਘਾਸਣਿ ਲੋਇ। ” (ਹਿਰਦੇ ਰੂਪੀ ਗੱਦੀ ਤੇ) 
- ਰਾਮ ੧, ੭, ੪:੨ (878) 
ਸਿੰਘੁ - 
“ਝੈਠਿ ਸਿੰਘੁ ਘਰਿ ਪਾਨ ਲਗਾਵੈ ਘੀਸ ਗਲਉਰੇ ਲਿਆਵੈ । ” 
- ਆਸਾ ਕਬ, ੬, ੨੧ (477) 


ਹੋਰ ਰੂਪ: 
ਸਿੰਘਾਸਨ - 
“ਰਾਜ ਭੋਗ ਅਰੁ ਛੜ਼ ਸਿੰਘਾਸਨ ਬਹੁ ਸੁੰਦਰਿ ਰਮਨਾ। ” 
- ਆਸਾ ਕਬ, ੫. ੩:੧ (476) 


ਸਿੰਘਾਸਨਿ - 
“ਨਰਪਤਿ ਏਕੁ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ। ”” 

- ਸੋਰ ਰਵਿ, ੧, ੨:੧ (657) 
ਸਿੰਘਾਸਨੁ- 





681 


“ਚਾੜਸਿ ਪਵਨੁ ਸਿੰਘਾਸਨੁ ਭੀਜੈ। ” (ਭਾਵ ਦਸਮ ਦੁਆਰ) 
“ਛੜੂ ਸਿੰਘਾਸਨੁ ਪਿਰਥਮੀ ਗੁਰ ਅਰਜੁਨ ਕਉ ਦੇ ਆਇਅਉ। ” 
- ਸਵ ੫, ਹਰਿ ੨੬ (1409) 
ਸਿੰਘਾਤਾ ---- (ਸੰ.) ਸ਼ੇਰ ਨ ਖਾਣ ਵਾਲਾ (ਮਹਾਨਕੋਸ਼); ਸ਼ੇਰ (ਸ਼ਬਦਾਰਥ, ਦਰਪਣ) 
“ਬੰਤਰ ਚੀਤੇ ਅਰੁ ਸਿੰਘਾਤਾ। ”” 
- ਭੈਰ ਕਬ, ੧੩, ੪:੨ (1160) 
ਸਿੰਡਿਆ ---- (ਸੰ.) ਬਰਤਨ ਦੇ ਅੰਦਰ ਖਿਚਣ ਵਾਲੀ ਨਾੜੀ, ਇੜਾ 
“ਡਾਠੀ ਗਗਨੁ ਸਿੰਕਿਆ ਅਰੁ ਚੁਕਿਆ ਕਨਕ ਕਲਸੁ ਇਕੁ ਪਾਇਆ। ”? 
- ਸਿਰੀ ਕਬ, ੩, ੨:੧ (92) 
ਜੋਗੀਆਂ ਦੀ ਸਿੰਗ ਦੀ ਬਣੀ ਵਲਦਾਰ ਤੂਤਨੀ 
“ਜਾ ਤੁਧੁ ਭਾਵੈ ਤਾ ਕਰਹਿ ਬਿਭੂਤਾ ਸਿੀ ਨਾਦੁ ਵਜਾਵਹਿ। ” 
- ਮਾਝ ੧, ਵਾਰ ੧੫ਸ, ੧, ੧੧੨ (145) 
ਹੋਰ ਰੂਪ: 
ਸਿੰਡੀ - 
“ਖੰਡ ਬ੍ਰਹਮੰਡ ਮਹਿ ਸਿੰਡੀ ਮੇਰਾ ਬਟੂਆ ਸਭੁ ਜਗੁ ਭਸਮਾਧਾਰੀ। ” 
- ਗਉ ਕਬ, ੫੩, ੨:੧ (334) 
ਸਿੰਡੀਆ - 
- ਸੂਹੀ ੩, ਵਾਰ ੧੪ਸ, ੧, ੨:੧ (790) 
ਸਿੰਬ੍ਰਾਰੇ ---- ਸਿੰਗ ਮਾਰਦਾ ਹੈ 
“ਅੰਤਰਿ ਵਾਸੁ ਬਹੁਤੁ ਮੁਸਕਾਈ ਭ੍ਰਮਿ ਭੂਲਾ ਮਿਰਗੁ ਸਿੰੜ੍ਰਾਰੇ । ” 
- ਨਟ ੪, ਅਸ ੪, ੪:੧ (982) 


“ਅੰਮ੍ਰਿਤ ਬਚਨ ਮਨ ਮਹਿ ਸਿੰਚਉ ਬੰਦਉ ਬਾਰ ਬਾਰ।” 
- ਸੂਹੀ ੫, ੪੨, ੩੧੨ (745) 


“ਮਨੂਆ ਅਸਥਿਰੁ ਬੈਲੁ ਮਨੁ ਜੋਵਹੁ ਹਰਿ ਸਿੰਚਹੁ ਗੁਰਮਤਿ ਜੇਤੁ । ” 
- ਆਸਾ ੪, ੬੧, ੩੨ (368) 


ਸਿੰਚੰਤੀ - 
“ਬਿਰਹਾ ਲਜਾਇਆ ਦਰਸੁ ਪਾਇਆ ਅਮਿਉ ਦਿਸਟਿ ਸਿੰਚੰਤੀ। ” 
- ਆਸਾ ੫, ਛੰਤ ੧੨, ੧:੫ (460) 
ਸਿੰਚਨ - 
“ਜੋਵਹਿ ਕੂਪ ਸਿੰਚਨ ਕਉ ਬਸੁਧਾ ਉਠਿ ਬੈਲ ਗਏ ਚਰਿ ਬੇਲ।” 
੍‌੍ - ਆਸਾ ੪, ੬੧, ੨੨ (368) 


ਵੇਖੋ “ਸੰਚਾ” ਇਕੱਠਾ ਕਰਨਾ, ਹੋਰ ਵੇਖੋ “ਸਿੰਚੇ ? 





682 


“ਸਿੰਚਹਿ ਦਰਬੁ ਦੇਹਿ ਦੁਖੁ ਲੋਗ। ” 
- ਰਾਮ ੫, ੨੩. ੧:੧ (889) 


- ਆਸਾ ੫, ੫੬, ੨੧ (385) 
ਵੇਖੋ “ਸਿੰਚਉ? ਸਿੰਜ/ਪਾਣੀ ਦੇ ਦੇਵੇ 
“ਕੋਈ ਐਸੋ ਰੇ ਭਗਤੁ ਜੁ ਮਾਇਆ ਤੇ ਰਹਤੁ ਇਕੁ ਅੰਮ੍ਰਿਤ ਨਾਮੁ ਮੇਰੇ ਰਿਦੈ 
ਸਿੰਚਾ। ” 
- ਧਨਾ ੫, ਅਸ ੧, ੩:੨ (687) 


ਹੋਰ ਰੂਪ: 
ਸਿੰਚਾਈ - 
“ਅੰਮ੍ਰਿਤੁ ਲੈ ਲੈ ਨੀਮੁ ਸਿੰਚਾਈ। ” 


- ਆਸਾ ਕਬ, ੨੦, ੫੯੧ (481) 
ਸਿੰਚਾਈ - 
“ਭਏ ਕ੍ਰਿਪਾਲ ਦਇਆਲ ਗੋਬਿੰਦਾ ਅੰਮ੍ਰਿਤੁ ਰਿਦੈ ਸਿੰਚਾਈ । ” 
- ਧਨਾ ੫, ੩੩, ੧੧ (679) 
ਸਿੰਚਿ - 
“ਅਭਰਤ ਸਿੰਚਿ ਭਏ ਸੁਭਰ ਸਰ ਗੁਰਮਤਿ ਸਾਚੁ ਨਿਹਾਲਾ। ”” 
- ਸਾਰ ੧, ਅਸ ੨, ੩੧੧ (1233) 
ਸਿੰਚਿਤ - 
“ਅਖਰ ਬਿਰਖ ਬਾਗ ਭੁਇ ਚੋਖੀ ਸਿੰਚਿਤ ਭਾਉ ਕਰੇਹੀ। ? 
- ਆਸਾ ੧, ੧੯, ੩੧ (354) 
“ਬਿਖੁ ਮਹਿ ਅੰਮ੍ਰਿਤੁ ਸਿੰਚੀਐ ਬਿਖੁ ਕਾ ਫਲੁ ਪਾਇਆ। ?” 
- ਸਾਰ ੪, ਵਾਰ ੧੬:੪ (1244) 
ਇਕੱਠੀ ਕਰਦਾ ਹੈ, ਵੇਖੋ “ਸੰਚਾ? 
“ਤ੍ਰਿਤਿਆ ਬਿਵਸਥਾ ਸਿੰਚੇ ਮਾਇ। ”? 
- ਰਾਮ ੫, ੨੩, ੨੩ (890) 
ਪਾਣੀ ਦਿੰਦਾ ਹੈ, ਵੇਖੋ “ਸਿੰਚਾ? 
“ਆਆਧੇ ਮਾਲੀ ਆਪਿ ਸਭੁ ਸਿੰਚੈ ਆਪੇ ਹੀ ਮੁਹਿ ਪਾਏ । ? 
- ਬਿਹਾ ੪, ਵਾਰ ੧੫:੨ (554) 


- ਸਲੋ ਫਰ, ੨੫੧ (1379) 


(ਅ. ਸਿਜਦਾ) ਨਮਾਜ਼ ਵੇਲੇ, ਜ਼ਮੀਨ ਤੇ ਮੱਥਾ ਰੱਖ ਕੇ ਨਮਸਕਾਰ ਕਰਨਾ 
“'ਸਿਦਕੁ ਕਰਿ ਸਿਜਦਾ ਮਨੁ ਕਰਿ ਮਖਸੂਦੁ । ” 





683 


- ਸਿਰੀ ੪, ਵਾਰ ੪ਸ, ੧, ੧:੭ (84) 


ਸਿਜਾਣਾ ---- ਸਿਆਣੇ/ਪਛਾਣੇ ਜਾਣਾ, ਵੇਖੋ “ਸਿਵਾਂਣ” 
“ਨਾਨਕ ਜੁਗਿ ਜੁਗਿ ਜਾਣ ਸਿਜਾਣਾ ਰੋਵਹਿ ਸਚੁ ਸਮਾਲੇ। ”” 
- ਵਡ ੧, ਅਲਾ ੫. ੪:੬ (582) 


ਕਾਰਜ ਦੀ ਸਿੱਧੀ ਕਰਨੀ, ਉਦੇਸ਼ ਦੀ ਪ੍ਰਾਪਤੀ ਕਰਨੀ, ਕਾਮਯਾਬੀ/ਸਫਲ ਹੋਣਾ 
“ਵਿਣੁ ਮਨੁ ਮਾਰੇ ਕੋਇ ਨ ਸਿਝਈ ਵੇਖਹੁ ਕੋ ਲਿਵ ਲਾਇ। ” 
- ਸੋਰ ੪, ਵਾਰ ੨੧ਸ, ੩, ੨:੧(650) 
“ਜੋ ਤੁਧੁ ਭਾਣਾ ਜੰਤੁ ਸੁ ਦਰਗਹ ਸਿਝਈ। ” 
-ਰਾਮ ੫, ਵਾਰ ੭:੨ (961) 
ਹੋਰ ਰੂਪ: 
ਸਿਝਸੀ - 
“ਰਾਹ ਦੋਵੈ ਇਕੁ ਜਾਣੈ ਸੋਈ ਸਿਝਸੀ। ? 
- ਮਾਝ ੧, ਵਾਰ ੯:੫ (142) 
ਸਿਝਤ - 
“ਪ੍ਰਸਤ ਪੈਰ ਸਿਝਤ ਤੇ ਸੁਆਮੀ ਅਖਰੁ ਜਿਨ ਕਉ ਆਇਆ। ”? 
- ਰਾਮ੧, ੬, ੨੨ (878) 
ਸਿਝਾਇਆ - 
“ਬ੍ਹਮ ਅਗਨਿ ਸਹਜੇ ਪਰਜਾਲੀ ਏਕਹਿ ਚੋਟ ਸਿਝਾਇਆ। ” (ਜਿਤੁ ਲਿਆ) 
-ਭੈਰ ਕਬ, ੧੭, ੪:੨(1161) 
ਸਿਝਿ - 
“ਨਾਨਕ ਸਿਝਿ ਇਵੇਹਾ ਵਾਰ ਬਹੁੜਿ ਨ ਹੋਵੀ ਜਨਮੜਾ। ”? 
- ਮਾਰ ੫, ਵਾਰ ੭ਸ, ੫, ੧੨ (1096) 
ਸਿਝੀ - 
“ਨਾਨਕ ਸੋ ਜਨੁ ਦਰਿ ਹਰਿ ਸਿਝੀ ਹੇ। ” (ਸਫਲ ਹੁੰਦਾ, ਮੁਕਤ ਹੁੰਦਾ) 
-ਗਉ ੫, ੧੫੪, ੪:੨ (213) 
ਸਿਝੈ - 
“ਸਿਝੈ ਦਰਿ ਦੀਵਾਨਿ ਆਪੁ ਗਵਾਈਐ। ”(ਸਫਲ/ ਪਰਵਾਨ ਹੋਵੇਗਾ। 
- ਮਾਝ ੧, ਵਾਰ ੯:੮ (142) 
ਸਿਵਾਣਿ ---- ਪਛਾਣ, ਸਿਆਣ, ਵੇਖੋ “ਸਿਜਾਣਾ” 
“ਪਹਿਲਾ ਵਸਤੁ ਸਿਵਾਣਿ ਕੈ ਤਾਂ ਕੀਚੈ ਵਾਪਾਰੁ । ? 
- ਸਲੋ ੧, ੨੧੨ (1410) 
ਹੋਰ ਰੂਪ: 
ਸਿਵਾਣੀਐ - 
“ਗੁਰਮੁਖਿ ਜਾਣਿ ਸਿਵਾਵੀਐ ਗੁਰਿ ਮੇਲੀ ਗੁਣ ਚਾਰੁ । ? 
- ਸਿਰੀ ੧, ਅਸ ੯, ੨:੩ (58) 


ਸਿਵਾਣੁ - 
“ਸਾਚ ਸਬਦਿ ਪੁ੍ਭੁ ਏਕੁ ਸਿਵਾਣੁ । ” 





684 


- ਬਸੰ ੩, ੮, ੪:੨ (1174) 
ਸਿਵਾਣੈ - 
“ਗੁਰ ਤੇ ਦਰੁ ਘਰੁ ਜਾਣੀਐ ਸੋ ਜਾਇ ਸਿਵਾਣੈ। ” (ਪਛਾਣਦਾ, ਲੱਭ ਲੈਦਾ) 
-ਆਸਾ ੧, ਅਸ ੧੪, ੮:੧ (419) 
ਸਿਵਾਤਾ- 
“ਰਤੇ ਸੇਈ ਜਿ ਮੁਖੁ ਨ ਮੋੜੰਨ੍ਹਿ ਜਿਨੀ ਸਿਵਾਤਾ ਸਾਈ। ” (ਪਛਾਣਿਆ) 
-ਸਲੋ ੫, ੧:੧(1425) 


“ਜਹਾ ਪੰਥਿ ਤੇਰਾ ਕੋ ਨ ਸਿਵਾਨੂ। ” (ਜਾਣਨ ਵਾਲਾ, ਵਾਕਿਫ, ਪਛਾਣਨ ਵਾਲਾ) 
- ਗਉ ੫. ਸੁਖ ੨, ੪:੫ (264) 
ਸਿੰਵਾਪਸਨਿ - 


“ਅਗੈ ਗਏ ਸਿੰਵਾਪਸਨਿ ਚੋਟਾਂ ਖਾਸੀ ਕਉਣੁ । ” (ਪਛਾਣੈ ਜਾਣਗੇ) 
-ਸਲੋ ਫਰ, ੪੪੨ (1380) 
ਸਿਵਾਪਦੇ - 
“ਗੁਰਮੁਖਿ ਸਬਦਿ ਸਿਵਾਪਦੇ ਤਿਤੁ ਸਾਚੈ ਦਰਬਾਰਿ। ? 
- ਸਲੋ ੩, ੨੬੪ (1415) 
ਸਿਵਾਪੈ - 
“ਪੁਰੇ ਗੁਰ ਕੈ ਸਬਦਿ ਸਿਵਾਪੈ। ? 
੍‌੍ - ਮਾਝ ੫, ਅਸ ੩੫, ੪:੨ (130) 
“ਹੁਕਮੁ ਸਿਵਾਪੈ ਸਾਹ ਕਾ ਪਿਆਰੇ ਸਚੁ ਮਿਲੈ ਵਡਿਆਈ ਹੋਇ। ” (ਸਮਝ ਆਵੇ, 
ਪਛਾਣਿਆ ਜਾਵੇ) 
- ਸੋਰ ੧, ਅਸ ੩, ੬:੩ (636) 
(ਫਾ. ਸ਼ਤਾਬ) ਛੇਤੀ, ਜਲਦੀ 
“ਚਲਹੁ ਸਿਤਾਬ ਦੀਬਾਨਿ ਬੁਲਾਇਆ। ” 
- ਸੂਹੀ ਕਬ, ੩, ੧:੪ (792) 
(ਅ. ਸਿਦਕ) ਨਿਸਚਾ, ਵਿਸ਼ਵਾਸ਼/ਸ਼ਰਧਾ “ਯਕੀਨ ਨਾਲ 
“ਪੰਚ ਮਰਦ ਸਿਦਕਿ ਲੇ ਬਾਧਹੁ ਖੈਰਿ ਸਬੂਰੀ ਕਬੂਲ ਪਰਾ। ” 
- ਮਾਰੂ ੫, ਸੋਲਾ ੧੨, ੪:੩ (1083) 
ਹੋਰ ਰੂਪ: 


ਸਿਦਕੁ - 
“ਕਰਿ ਸਿਦਕੁ ਕਰਣੀ ਖਰਚੁ ਬਾਧਹੁ ਲਾਗਿ ਰਹੁ ਨਾਮੇ। ? 
- ਸਿਰੀ ੧, ਅਸ ੧੭, ੧੨ (64) 


(1) (ਸੰ.) ਸਿਧੀ ਨੂੰ ਪ੍ਰਾਪਤ, ਸਿਧੀ ਵਾਲਾ, ਸ਼ਕਤੀ ਵਾਲਾ ਸੰਤ, ਵੇਖੋ “ਸਿਧੁ” 
“ਸੁਣਿਐ ਸਿਧ ਪੀਰ ਸੁਰਿ ਨਾਥ। ”? 


- ਜਪੁ ੧, ੮:੧ (2) 





685 


“ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ। ”” 
- ਜਪੁ ੧, ੩੬੮ (8) 
(2) ਕਰਾਮਾਤਾਂ, ਵਾਲੇ ਜੋਗੀ 
“ਪੰਡਿਤ ਵਖਾਣਹਿ ਪੋਥੀਆ ਸਿਧ ਬਹਹਿ ਦੇਵ ਸਥਾਨਿ। ”” 
- ਸਿਰੀ ੧, ਅਸ ੧੭, ੨੨ (64) 
“ਮਾਇਆ ਭੂਲੇ ਸਿਧ ਫਿਰਹਿ ਸਮਾਧਿ ਨ ਲਗੈ ਸੁਭਾਇ। ” 
- ਸਿਰੀ ੩, ਅਸ ੨੧, ੫੯੧ (67) 
(3) ਕਰਾਮਾਤੀ, ਸ਼ਕਤੀਆਂ, ਸਿਧੀਆਂ, ਵੇਖੋ “ਸਿਧਾ” (3), “ਸਿਧਿ” (1), 
“ਸਿਧੇ '(1) 
“ਜੋਗ ਗਿਆਨ ਸਿਧ ਸੁਖ ਜਾਨੇ। ” 
-ਗਉ ੫. ੧੧੧, ੩:੨ (282) 
ਹੋਰ ਰੂਪ: 
ਸਿਧਾਈ- 
“ਜਾ ਕੀ ਸੇਵਾ ਦਸ ਅਸਟ ਸਿਧਾਈ। ” 
-ਆਸਾਂ ੫. ੭੯, ੩੯੧ (390) 
(4) ਸਿੱਧੀ ਵਾਲੇ (ਵਾਹਿਗੁਰੂ), ਹੋਰ “ਸਿੰਧ” 
“ਸਨਮੁਖ ਸਿਧ ਭੇਟਣ ਕਉ ਆਏ ਨਿਹਚਉ ਦੇਹਿ ਵਡਿਆਈ। ” 
-ਰਾਮ ੧, ੬, ੧:੨ (878) 


“ਸਿਧੰ ਭਾਇਐ ਸਿਮਰਹਿ ਨਾਹੀ ਨੰਨੈ ਨਾ ਤੁਧੁ ਨਾਮੁ ਲਇਆ। ”? 
- ਆਸਾ ੩, ਪਟੀ ੨੯੧ (434) 


ਸਿਧਉਰਾ --- ਸੰਧੂਰ (ਮਹਾਨਕੋਸ਼), ਨਲੀਏਰ, ਪਾਨ ਬੀੜਾ, ਖੰਡਾ (ਸੰਥਿਆ) ਸੰਧੂਰ ਵਾਲਾ ਨਲੀਏਰ 
(ਸ਼ਬਦਾਰਥ/ਦਰਪਣ) 
“ਮਰਨੇ ਤੇ ਕਿਆ ਡਰਪਨਾ ਜਬ ਹਾਥਿ ਸਿਧਉਰਾ ਲੀਨ। ”” 
- ਸਲੋ ਕਬ, ੭੧੨ (1368) 


“£ਸਿਧਨ ਮਹਿ ਤੇਰੀ ਪਰ੍ਭ ਸਿਧਾ ਕਰਮਨ ਸਿਰਿ ਕਰਮਾ। ” 
- ਗੂਜ ੫, ਅਸ ੧,2:੧(507) 


(1) ਸਿਧ ਜਨ, ਵੇਖੋ “ਸਿਧ” (1) 
(2) ਸਿਧ ਹੋਇਆ, ਸਾਬਤ/ਪ੍ਰਗਟ ਹੋਇਆ 
“ਕੰਚਨ ਕਾਇਆ ਕੋਟ ਗੜ ਵਿਚਿ ਹਰਿ ਹਰਿ ਸਿਧਾ। ”” 
- ਆਸਾ ੪, ਛੰਤ ੧੬, ੧:੨ (449) 
(3) ਸਿਧੀ, ਕਰਾਮਾਤੀ ਸ਼ਕਤੀ 
“ਸਿਧਨ ਮਹਿ ਤੇਰੀ ਪਰ੍ਭ ਸਿਧਾ ਕਰਮਨ ਸਿਰਿ ਕਰਮਾ। ” 
-ਗੁਜ ੫. ਅਸ ੧, ੭੧ (507) 


ਸਿਧਾਇਓ --- ਗਿਆ ਹੋਇਆ ਹੈ, ਚਲ ਪਿਆ 
“ਸੇਜ ਇਕੇਲੀ ਨੀਦ ਨਹੁ ਨੈਨਹ ਪਿਰੁ ਪਰਦੇਸਿ ਸਿਧਾਇਓ। ” 





686 


- ਸੋਰ ੫, ੬੧, ੧:੨ (624) 
“ਸੰਗਿ ਨ ਚਾਲਿਓ ਇਨ ਮਾਹਿ ਕਛੂਆ ਊਠਿ ਸਿਧਾਇਓ ਨਾਂਗਾ। ” (ਚਲ ਪਿਆ) 
- ਜੈਤ ੫, ੧, ੩:੨ (700) 
ਹੋਰ ਰੂਪ: 
ਸਿਧਾਇਆ - 
“ਆਪੀਨੈ ਭੋਗ ਭੋਗਿ ਕੈ ਹੋਇ ਭਸਮੜਿ ਭਉਰੁ ਸਿਧਾਇਆ। ” (ਚਲ ਪਿਆ) 
- ਆਸਾ ੧, ਵਾਰ ੩:੧ (464) 


ਸਿਧਾਈ - 
“ਰੋਵਨਹਾਰੁ ਭਿ ਉਠਿ ਸਿਧਾਈ। ”(ਤੁਰ ਪਏ, ਚਲ ਪਏ) 
- ਰਾਮ ੫, ੧0, ੨੩੨ (885) 
ਸਿਧਾਏ - 
“ਏਹ ਵਿਡਾਣੀ ਚਾਕਰੀ ਪਿਰਾ ਜੀਉ ਧਨ ਛੋਡਿ ਪਰਦੇਸਿ ਸਿਧਾਏ । ? 
- ਗਉ ੩, ਛੰਤ ੫, ੩:੧ (246) 
ਸਿਧਾਸ - 
“ਲਸਕਰ ਨੇਬ ਖਵਾਸ ਸਭ ਤਿਆਗੇ ਜਮਪੁਰਿ ਊਠਿ ਸਿਧਾਸ। ” 
- ਗੂਜ ੫, ੫, ੨:੨ (496) 
ਸਿਧਾਸਾ - 
““ਜਿਚਰੁ ਰਾਖੈ ਤਿਚਰੁ ਤੁਮ ਸੰਗਿ ਰਹਣਾ ਜਾ ਸਦੇ ਤ ਊਠਿ ਸਿਧਾਸਾ ਹੇ। ” (ਤੁਰਨਾ, 
ਚਲ ਪੈਣਾ ਹੈ) 
- ਮਾਰੁ ੫, ਸੋਲਾ ੨, ੮:੩ (1073) 
ਸਿਧਾਸੀ - 
“ਨਾਗੋ ਆਇਓ ਨਾਗ ਸਿਧਾਸੀ ਫੇਰਿ ਫਿਰਿਓ ਅਰੁ ਕਾਲਿ ਗਰਸੂਆ। ” 
- ਗਉ ੫, ੧੨੭, ੧੨ (206) 


(ਸੰ.) ਕਿਸੇ ਤਰਕ/ ਵਿਚਾਰ ਦਾ ਨਿਚੋੜ/ ਸਾਰ 
“ਅਚਿੰਤ ਹਮ੍ਾਂ ਕਉ ਸਗਲ ਸਿਧਾਂਤੁ । ”” 
- ਭੈਰ ੫, ਅਸ ੩, ੪:੩ (1157) 
ਸਿਧਾਦਿਕ --- ਸਿਧ ਆਦਿਕ 


“ਗਾਵਹਿ ਸਨਕਾਦਿ ਸਾਧ ਸਿਧਾਦਿਕ ਮੁਨਿ ਜਨ ਗਾਵਹਿ ਅਛਲ ਛਲਾ । ”” 
- ਸਵ ੧, ੩:੨ (1389) 


“ਸਭ ਨਿਧਾਨ ਦਸ ਅਸਟ ਸਿਧਾਨ ਠਾਕੁਰ ਕਰ ਤਲ ਧਰਿਆ। ” 


- ਗਜੁ ੫, ਸੋਦ ੫, ੪:੧ (10) 
ਸਿਧਾਨਾ ---- ਚਲਾ/ਚੜਾਈ ਕਰ ਗਿਆ 
“ਪਾਰਬ੍ਹਮ ਪਰਮੇਸੁਰ ਮਾਧੋ ਪਰਮ ਹੰਸੁ ਲੇ ਸਿਧਾਨਾ। ” 
- ਆਸਾ ਕਬ, ੧੮, ੧੨ (480) 


ਸਿਧਾਰਹੁ ---- ਕੂਚ ਕਰਨਾ/ਚਲਨਾ ਹੈ 





687 


“ਰਥ ਨ ਅਸੂ ਨ ਗਜ ਸਿੰਘਾਸਨ ਛਿਨ ਮਹਿ ਤਿਆਗਤ ਨਾਂਗ ਸਿਧਾਰਹੁ। ” 
- ਸਮੁ ੫, ੫ :੩ (1388) 
ਹੋਰ ਰੂਪ: 
ਸਿਧਾਰਾ - 
“ਪੇਖਤ ਪੇਖਤ ਊਠਿ ਸਿਧਾਰਾ। (ਤੁਰ ਗਿਆ) 


ਸਿਧਾਰਿਓ - 
"< ਰੋ ਉਠਿ ਸਿਧਾਰਿਓ ਤਬ ਫਿਰਿ ਬਾਜੁ ਨ ਭਇਓ। ” 
- ਸਾਰ ੫, ੩, ੩:੨ (1203) 


- ਸੂਹੀ ੫, ੧੬, ੨੨ (740) 


ਸਿਧਾਰਿਆਂ - 
“ਕਹੁ ਰਵਿਦਾਸ ਪਾਪੀ ਨਰਕਿ ਸਿਧਾਰਿਆ। ? 
- ਗੋਂਡ ਰਵਿ, ੨, ੪:੪ (875) 
ਸਿਧਾਰੀਆ - 
“ਸੋਹਨਿ ਖਸਮੈ ਪਾਸਿ ਹੁਕਮਿ ਸਿਧਾਰੀਆ। ? (ਵਿਧਾ ਹੋਈਆਂ, ਚਲੀਆਂ ਗਈਆਂ) 
- ਮਾਝ ੧, ਵਾਰ ੨੨੨੫ (148) 
ਸਿਧਾਰੇ - 
ਹੀ ਗਣਉ ਨ ਗਣਿ ਸਕਉ ਊਠਿ ਸਿਧਾਰੇ ਕੇਤ। ” (ਚਲੇ ਗਏ) 
- ਗਉਂ ੫, ਬਾਅ ੨੬੨ (255) 


=੩੩ 


ਸਿਧਾਂਰੈ - 
“ਅੰਤ ਕੀ ਬਾਰ ਊਠਿ ਸਿਧਾਰੈ । ” 


- ਰਾਮ ੫, ੨੪, ੧੪ (890) 


ਸਿਧਾਵਹਿ --- ਜਾਏ, ਵੱਲ ਕੂਚ ਕਰੇ 
“ਪਤਿ ਨਾਮੁ ਪਾਵਹਿ ਘਰਿ ਸਿਧਾਵਹਿ ਝੋਲਿ ਅੰਮ੍ਰਿਤ ਪੀ ਰਸੋ। ”” 
- ਤੁਖਾ ੧, ਛੰਤ ੬, ੪:੫ (1113) 
ਹੋਰ ਰੂਪ: 
ਸਿਧਾਂਵੈ - 
“ਜਨਮ ਜਨਮ ਕੇ ਪਾਪ ਖੋਇ ਕੈ ਫੁਨਿ ਬੈ ਕੁੰਠਿ ਸਿਧਾਂਵੈ । ” (ਜਾਂਦਾ ਹੈ) 
- ਰਾਮ ੯, ੧, ੧:੨(902) 
“ਜੇ ਕੋਈ ਉਸ ਕਾ ਸੰਗੀ ਹੋਵੈ ਨਾਲੇ ਲਏ ਸਿਧਾਂਵੈ। ” (ਤੁਰਦਾ ਹੈ) 
- ਆਸਾ ੫, ੧0, ੧:੧ (373) 
(1) ਵੇਖੋ “ਸਿਧ (3) ਸਿਧੀਆਂ, ਕਰਾਮਾਤੀ ਸ਼ਕਤੀਆਂ 
“ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ। ” 
- ਜਪੁ ੧, ੨੯੨੨ (6) 
“ਮੂਡ ਮੁੰਡਾਏ ਜੌ ਸਿਧਿ ਪਾਈ। ” 
- ਗਉਂ ਕਬ, ੪, ੨:੧ (324) 





688 


“ਤੁਧੁ ਵਿਣੁ ਸਿਧੀ ਕਿਨੈ ਨ ਪਾਈਆ। ?” 
- ਆਸਾ ੧, ਸੋਦ ੨, ੩੩ (9) 
(2) ਪੂਰਨਤਾ, ਸਫਲਤਾ 
“ਗੁਰਿ ਪੁਰੇ ਹਰਿ ਨਾਮ ਸਿਧਿ ਪਾਈ ਕੋ ਵਿਰਲਾ ਗੁਰਮਤਿ ਚਲੈ ਜੀਉ। ” 
੍‌ -ਮਾਝ ੪, ੧, ੧:੩ (94) 
ਹੋਰ ਰੂਪ: 
ਸਿਧੀਆ - 
“ਏਕ ਨਾਮ ਬਿਨੁ ਕਹ ਲਉ ਸਿਧੀਆ। ”? (ਕਿਵੇ ਸਿੱਧੀ/ਕਾਮਯਾਬੀ ਪ੍ਰਾਪਤ ਹੋਵੇ) 
-ਗਉ ੫. ਬਾਅ ੪੩੨ (259) 
(3) ਵੱਡੇ ਜੋਗੀ, ਸਿਧੀਆਂ ਦੇ ਸੁਆਮੀ 
“ਸਾਧਿਕ ਸਿਧਿ ਜਿਸੈ ਕਉ ਫਿਰਦੇ । ” 
- ਮਾਝ ੫. ੩੫, ੨੧ (130) 
(4) ਸਫਲ/ਪੂਰਨ ਹੁੰਦਾ ਹੈ, ਵੇਖੋ “ਸਿਧੇ” (2) 
“ਵਡਭਾਗੀ ਮਿਲੁ ਸੰਗਤੀ ਮੇਰੇ ਗੋਵਿੰਦਾ ਜਨ ਨਾਨਕ ਨਾਮ ਸਿਧਿ ਕਾਜੈ ਜੀਉ। ? 
- ਮਾਝ ੪, ੬੮, ੪:੪ (175) 
(5) ਪ੍ਰਾਪਤੀ, ਵੇਖੋ “ਸਿਧੁੰ” 
“ਏਕ ਦ੍ਰਿਸਟਿ ਕਰਿ ਦੇਖਦਾ ਮਨ ਭਾਵਨੀ ਤੇ ਸਿਧਿ ਹੋਇ। ” 
- ਗਉਂ ੪, ਵਾਰ ੧ਸ, ੪, ੧:੨ (300) 
(6) ਕਮਾਈ ਹੋਈ ਅਕਲ 
“ਨਾ ਓਨ ਸਿਧਿ ਨ ਬੁਧਿ ਹੈ ਨ ਸੰਜਮੀ ਫਿਰਹਿ ਉਤਵਤਾਏ । ” 
- ਆਸਾ ੩, ਅਸ ੩੨, ੫:੨ (427) 
(7) ਆਤਮਕ ਜ਼ਬਤ /ਸੰਜ਼ਮ 
“ਅਚਰੁ ਚਰੈ ਤਾ ਸਿਧਿ ਹੋਈ ਸਿਧੀ ਤੇ ਬੁਧਿ ਪਾਈ। ”” 
-ਸੋਰ ੪,੯, ੧:੧ (607) 


ਹੋਰ ਰੂਪ: 
ਸਿਧੀ- 
“ਅਚਰੁ ਚਰੈ ਤਾ ਸਿਧਿ ਹੋਈ ਸਿਧੀ ਤੇ ਬੁਧਿ ਪਾਈ। ”” 


-ਸੋਰ ੪, ੯, ੧:੧ (607) 
(8)ਪੈੱਡਾ (ਪੂਰਾ) ਕਰਦਾ ਸੀ, ਸਫਰ ਤੈਹ ਕਰਦਾ ਸੀ 
“ਏਕ ਕੋਸਰੋ ਸਿਧਿ ਕਰਤ ਲਾਲੂ ਤਬ ਚਤੁਰ ਪਾਤਰੋ ਆਇਓ। ”” 
- ਸੋਰ ੫, ੬੧, ੧ :੨ (624) 


(1)ਕਰਾਮਾਤੀ ਸ਼ਕਤੀਆਂ ਦਾ ਮਾਲਕ, ਵਡਾ ਜੋਗੀ, ਵੇਖੋ “ਸਿਧ” (1) 
“ਸਿਧੁ ਹੋਵਾ ਸਿਧਿ ਲਾਈ ਰਿਧਿ ਆਖਾ ਆਉ।? 
-ਸਿਰੀ ੧, ੧, ੩:੧ (14) 
(2) ਵਾਹਿਗੁਰੂ, ਪਰਾਮਾਤਮਾ 
“ਸਿਧ ਸਾਧਿਕ ਜੋਗੀ ਅਰੁ ਜੰਗਮ ਏਕੁ ਸਿਧੁ ਜਿਨੀ ਧਿਆਇਆ। ” 
- ਰਾਮ ੧, ੬, ੨੧ (878) 
(3) ਪ੍ਰਗਟ, ਜ਼ਾਹਰਾ ਜ਼ਹੂਰ ਪ੍ਰਭੂ 





689 


“ਤੀਸ ਇਕੁ ਅਰੁ ਪੰਜਿ ਸਿਧੁ ਪੈਤੀਸ ਨ ਖੀਣਉ। ” 
- ਸਵ ੩, ੧੨:੪ (1394) 


(1) (ਸੰ.) ਸਮੁੰਦਰ, ਸਾਗਰ 
“ਤਹ ਪਾਵਸ ਸਿੰਧੁ ਧੂਪ ਨਹੀਂ ਛਹੀਆ ਤਹ ਉਤਪਤਿ ਪਰਲਉ ਨਾਹੀ। ”” 
- ਗਉਂ ਕਬ, ੪੮, ੧:੧ (333) 
(2) ਲੂਣ 
“ਜੈਸੇ ਅੰਭ ਕੁੰਡ ਕਰਿ ਰਾਖਿਓ ਪਰਤ ਸਿੰਧੁ ਗਲਿ ਜਾਹਾ। ”” 
- ਆਸਾ ੫, ੧੨੩. ੩੧ (402) 
(3) ਪ੍ਰਮਾਤਮਾ (ਭਾਵ) 
“ਘਟ ਮਹਿ ਸਿੰਧੁ ਕੀਓ ਪਰਗਾਸੁ । ” (ਹਿਰਦੇ (ਘੜੇ) ਵਿਚ ਵਾਹਿਗੁਰੂ (ਸਮੁੰਦਰ) 
ਦਾ ਪ੍ਰਕਾਸ਼ ਹੈ) 
- ਰਾਮ ੫, ੫੪, ੧:੪(900) 
(1) ਕਰਾਮਾਤੀ ਸ਼ਕਤੀਆਂ, ਵੇਖੋ “ਸਿਧ (3) 
“ਤਾ ਕਉ ਸਗਲ ਸਿਧੇ ਹਾਂ। ” 
-ਆਸਾ ੫. ੧੬੧, ੧੪(410) 
(2) ਸਫਲਤਾ, ਵੇਖੋ “ਸਿਧਿ (4) 
“ਮੋਹਿ ਆਸਰ ਤੁਅ ਚਰਨ ਤੁਮਾਰੀ ਸਰਨਿ ਸਿਧੇ। ” 
- ਆਸਾ ੫, ਛੰਤ ੬, ੩:੨ (456) 


ਪ੍ਰਾਪਤ ਹੋਣਾ, ਵੇਖੋ “ਸਿਧਿ” (5) 


- ਗਾਥਾ ੫, ੧੮੧ (1361) 


ਸਿਧੁਤੇ - 

“ਅਨਿਕ ਸਾਧਨੰ ਨ ਸਿਧੁਤੇ ਨਾਨਕ ਅਸਥੰਭੰ ਅਸਥੰਭੰ ਅਸਥੰਭੰ ਸਬਦ ਸਾਧ 
23 

ਸੂਜਨਹ। 


- ਸਸ ੫, ੧੭੪੩ (1355) 
ਸੈਣ, ਸਬੰਧੀ (ਦਰਪਣ) ਫੌਜ (ਮਹਾਨਕੋਸ਼) 
“ਮਿਤ੍ਰ ਨ ਇਠ ਧਨ ਰੂਪ ਹੀਣ ਕਿਛੁ ਸਾਕੁ ਨ ਸਿੰਨਾ। ” 
- ਜੈਤ ੫, ਵਾਰ ੭:੩ (707) 
(ਫਾ. ਸ਼ਨਾਖਤ) ਪਹਿਚਾਣ ਪਛਾਣ 
“ਨਾਨਕ ਸਚ ਦਾਤਾਰੁ ਸਿਨਾਖਤੁ ਕੁਦਰਤੀ। ” (ਪਛਾਣੀਦਾ ਹੈ) 
- ਮਾਝ੧, ਵਾਰ ੮:੮ (141) 
ਸਿਪੀਤੀ ---- ਸਿਫਤ, ਉਸਤਤ 
“ਜਿਨ ਕਉ ਧੋਤੇ ਪੁੰਨੁ ਹੈ ਤਿਨ ਵਾਤਿ ਸਿਪੀਤੀ। ”” 
- ਰਾਮ ੩, ਵਾਰ ੧0:੪ (951) 


(1) (ਅ. ਸਿਫ਼ਤ) ਉਸਤਤ, ਤਾਰੀਫ, ਜਸ (ਹਰਿ ਦਾ) 





690 


“ਜਿਸ ਨੋ ਬਖਸੇ ਸਿਫਤਿ ਸਾਲਾਹ। ” 
- ਜਪੁ ੧, ੨੫੧੧੬ (5) 
“ਕੇਤੇ ਤੇਰੇ ਜੀਅ ਜੰਤ ਸਿਫਤਿ ਕਰਹਿ ਦਿਨੁ ਰਾਤਿ। ” 
- ਸਿਰੀ ੧, ੧0, ੩:੨ (18) 
ਹੋਰ ਰੂਪ: 
ਸਿਫਤੀ - 
“ਇਕਿ ਆਪਣੀ ਸਿਫਤੀ ਲਾਇਅਨੁ ਦੇ ਸਤਿਗੁਰ ਮਤੀ। ”” 
- ਰਾਮ ੩, ਵਾਰ ੩:੧ (948) 
(2) ਜਿਸ ਦੀ ਉਸਤਤ ਕੀਤੀ ਜਾਵੇ ਭਾਵ ਪ੍ਰਭੂ 
“ਧਾਤੁ ਮਿਲੈ ਫੁਨਿ ਧਾਤੁ ਕਉ ਸਿਫਤੀ ਸਿਫਤਿ ਸਮਾਇ। ” 
- ਸਿਰੀ ੧, ੧੨, ੧:੧ (18) 
(3) ਉਪਮਾ/ਉਸਤਤ ਕਰਨ ਨਾਲ, ਸਿਫਤ ਦੁਆਰਾ 
“ਕੂੜਿ ਕਮਾਣੈ ਕੂੜੋ ਹੋਵੈ ਨਾਨਕ ਸਿਫਤੀ ਵਿਗਾਸਿ। ” 
- ਆਸਾ ੧, ਵਾਰ ੨੨ਸ, ੨, ੩੫ (474) 
“ਗੁਰਮੁਖਿ ਦਰਗਹ ਸਿਫਤਿ ਸਮਾਇ। ” 
- ਰਾਮ ੧, ਸਿਗੋ ੪੧੫ (942) 
ਹੋਰ ਰੂਪ: 
ਸਿਫਤੀ - 
“ਸਿਫਤੀ ਗੰਢੁ ਪਵੈ ਦਰਬਾਰਿ। ”” 
- ਮਾਝ ੧, ਵਾਰ ੧੨ਸ, ੧, ੨੧੪ (143) 
(1) ਜਸ/ਉਪਮਾ/ਸਿਫਤ ਦਾ 
“ਅੰਤੁ ਨ ਸਿਫਤੀ ਕਹਣਿ ਨ ਅੰਤੁ । ” 
- ਜਪੁ ੧, ੨੪੧੧ (5) 
(2) ਉਪਮਾ/ਜਸ ਕਰਨ ਵਾਲਾ 
“ਧਾਤੁ ਮਿਲੈ ਫੁਨਿ ਧਾਤੁ ਕਉ ਸਿਫਤੀ ਸਮਾਇ” (ਸਿਫਤ ਕਰਨ ਵਾਲਾ) 
- ਸਿਰੀ ੧, ੧੨, ੧:੧ (18) 


(3) ਸਿਫਤ ਦੁਆਰਾ, ਵੇਖੋ “ਸਿਫਤਿ” (3) 
(4) ਸਿਫਤ (ਹਰਿ) ਜਸ, ਉਪਮਾ, ਵੇਖੋ “ਸਿਫਤਿ” (1) 
ਹੋਰ ਰੂਪ: 
ਸਿਫਤੰਤੈ- 
“ਆਖਹਿ ਥਕਹਿ ਆਖਿ ਆਖਿ ਕਰਿ ਸਿਫਤੀ ਵੀਚਾਰ। ” 
- ਸਾਰ ੪, ੧੧ਸ, ੧, ੧:੬ (1141) 


(ਸੁੰ. ਇਕ ਉਚਾ ਦਰਖਤ ਜਿਸ ਦੇ ਫੁੱਲ ਸੋਖ ਰੰਗ ਦੇ ਆਕਰਸ਼ਕ ਪਰ ਫਲ ਬੇਸੁਆਦਾ 
(ਬਕਬਕੇ) ਹੁੰਦੇ ਹਨ 
“ਜੈਸੇ ਸਿੰਬਲੁ ਦੇਖਿ ਸੂਆ ਬਿਗਸਾਨਾ। ”” 

- ਭੈਰ ਨਾਮ, ੮, ੧:੩ (1165) 


(ਸੰ.) ਪਾਣੀ ਦਾ ਜਾਲਾ, ਕਾਹੀ, ਵੇਖੋ “ਸਿਮਰਣ ? 





691 


“ਕਾਇਆ ਛੀਜੈ ਭਈ ਸਿਬਾਲੂ। ”” 
- ਰਾਮ ੧, ਓਅੰ ੨੪:੮ (933) 
(ਸੰ.) ਜਾਪ ਕਰਨਾ 
“ਸਿਮਰੰ ਸੋਈ ਪੁਰਖੁ ਅਚਲੁ ਅਬਿਨਾਸੀ। ”? 
- ਸਵ ੫, ਕਲ ੧:੧ (1406) 
ਹੋਰ ਰੂਪ: 
ਸਿਮਰਉ - 
“ਸਿਮਰਉ ਦਿਨੁ ਰੈਨਿ ਸਾਸ ਗਿਰਾਸਾ। ? (ਮੈਂ ਸਿਮਰਦਾ ਹਾਂ) 
- ਗਉਂ ੫, ੭੫, ੩:੪ (177) 
ਸਿਮਰਹ - 
“ਅਨਦਿਨੁ ਸਿਮਰਹ ਨਾਮੁ ਤਜਿ ਲਾਜ ਲੋਕਾਣੀਆ। ? (ਸਿਮਰਦਾ ਹੈ) 
- ਆਸਾ ੫, ੧੧੩, ੧੨ (399) 


ਸਿਮਰਹਿ - 
ਨ ਸਾਧ ਕਰਹਿ ਆਨੰਦੁ। ? (ਸਿਮਰਦੇ ਹਨ) 


- ਗਉਂ ੫, ੧੬੪, ੩:੧ (199) 
ਸਿਮਰਹੁ - 
“ਸੋ ਸਿਮਰਹੁ ਅਨਾਥ ਕੋ ਨਾਥੁ । ”? 
-ਗਉ ੫. ੯੫, ੧:੨ (184) 
(1) ਜਾਪ ਕਰਨਾ, ਵੇਖੋ “ਸਿਮਰ? 
(2) ਚਾਹਣਾ ਕਰਨੀ 
“ਇਸ ਦੇਹੀ ਕਉ ਸਿਮਰਹਿ ਦੇਵ। ”? 
- ਭੈਰ ਕਬ, ੯, ੧:੩ (1159) 
(3) ਯਾਦ ਰਖਨਾ, ਚੇਤੇ ਕਰਨਾ 
“ਠਾਕੁਰੁ ਛੋਡਿ ਦਾਸੀ ਕਉ ਸਿਮਰਹਿ ਮਨਮੁਖ ਅੰਧ ਅਗਿਆਨਾ। ” 
- ਭੈਰ ੫, ੧੪, ੨੧ (1138) 
ਹੋਰ ਰੂਪ: 
ਸਿਮਰਹੁ - 
“ਕਬੀਰ ਕਾਮ ਪਰੇ ਹਰਿ ਸਿਮਰੀਐ ਐਸਾ ਸਿਮਰਹੁ ਨਿਤ। ”” 
- ਸਲੋ ਕਬ, ੧੬ ੩:੧ (1373) 
(1) ਜਾਪ, ਵੇਖੋ “ਸਿਮਰੰ? 
“ਬਿਨੁ ਹਰਿ ਸਿਮਰਣ ਪਾਪਿ ਸੰਤਾਪੀ। ”? 
- ਆਸਾ ੧, ੨੪, ੨੨ (356) 
ਹੋਰ ਰੂਪ: 
ਸਿਮਰਣੰ - 
““ਗੁਸਾਂਈ ਗਰਿਸੂ ਰੂਪੇਣ ਸਿਮਰਣੰ ਸਰਬਤ੍ਰ ਜੀਵਣਹ। ” 
- ਸਸ ੫, ੫੪੯੧ (1359) 





692 


ਸਿਮਰਣਾ - 
“ਸੰਤ ਸੰਗਿ ਹਰਿ ਸਿਮਰਣਾ ਮਲੁ ਜਨਮ ਜਨਮ ਕੀ ਕਾਟਿ। ? (ਜਾਪ ਕਰਨ ਨਾਲ) 
- ਸਿਰੀ ੫, ੮੭, ੧੨ (48) 
ਸਿਮਰਣਿ - 
“ਜਾ ਕੈ ਸਿਮਰਣਿ ਜਮ ਨਹੀਂ ਡਰੂਆ। ” 
- ਗਉ ੫, ੧੫੪, ੧:੨ (196) 


ਸਿਮਰਣੁ - 
“ਹਰਿ ਹਰਿ ਸਿਮਰਣੁ ਕਿਲਵਿਖ ਹੰਤਾ । ” 


- ਆਸਾ ੧, ਅਸ ੯, ੪੨ (416) 
ਸਿਮਰਣੇ - 
“ਜਿਨ ਕਉ ਤੁਮ੍ਰੇ ਵਡ ਕਟਾਖ ਹੈ ਤੇ ਗੁਰਮੁਖਿ ਹਰਿ ਸਿਮਰਣੇ । ” 
- ਨਟ ੪, ੬, ੧੨ (977) 
ਸਿਮਰੰਤ - 
“ਦਿਨਸੁ ਰੈਣਿ ਅਨੰਦ ਅਨਦਿਨੁ ਸਿਮਰੰਤ ਨਾਨਕ ਹਰਿ ਹਰੇ । ? 
- ਆਸਾ ੫. ਛੰਤ ੯, ੪:੬ (459) 
ਸਿਮਰਤ - 
“ਜਿਸੁ ਸਿਮਰਤ ਸੁਖੁ ਹੋਇ ਘਣਾ ਦੁਖੁ ਦਰਦੁ ਨ ਮੂਲੇ ਹੋਇ। ” (ਸਿਮਰਨ ਸਦਕਾ) 
-ਸਿਰੀ ੫, ੭੭, ੨੨੨ (44) 
“ਸੰਤਸੰਗਿ ਸਿਮਰਤ ਰਹਹੁ ਇਹੈ ਤੁਹਾਰੈ ਕਾਜ। (ਸਿਮਰਨ ਵਿਚ ਜੁਟਾ ਰਹਿ) 
- ਗਉਂ ੫. ਬਾਅ ੩੨੬ (257) 
ਸਿਮਰਤਬ - 
“ਸਿਮਰਤਬ ਰਿਦੈ ਗੁਰ ਮੰਤ੍ੁਣਹ। (ਸਿਮਰਨ ਯੋਗ) 
- ਗਾਥਾ ੫, ੧੪੨ (1361) 
ਸਿਮਰੰਤਿ - 
“ਸਿਮਰੰਤਿ ਸੰਤ ਸਰਬਤ੍ਹ ਰਮਣੰ ਨਾਨਕ ਅਘਨਾਸਨ ਜਗਦੀਸੁਰਹ । ? 
- ਜੈਤ ੫, ਵਾਰ ੧ਸ, ੫, ੧:੨ (705) 
ਸਿਮਰਤੇ - 
“ਤਵ ਪ੍ਰਸਾਦਿ ਸਿਮਰਤੇ ਨਾਮੰ ਨਾਨਕ ਕ੍ਰਿਪਾਲ ਹਰਿ ਹਰਿ ਗੁਰੰ। ? 
- ਸਸ ੫, ੨੨੪੨ (1356) 
ਸਿਮਰੰਥਿ - 
“ਗਾਵਹਿ ਗੁਣ ਬਰਨ ਚਾਰਿ ਘਟ ਦਰਸਨ ਬ੍ਰਹਮਾਦਿਕ ਸਿਮਰੰਥਿ ਗੁਨਾ। ” 
- ਸਵ ੧, ੫:੧ (1390) 
ਸਿਮਰੰਦੇ - 
“ਜੋ ਸਿਮਰੰਦੇ ਸਾਂਈਐ। ” 
- ਮਾਝ ੫. ਅਸ ੩੮, ੨੧ (132) 
ਸਿਮਰਨ - 
“ਹਰਿ ਸਿਮਰਨ ਤੇ ਮਿਟੀ ਮੇਰੀ ਚਿੰਤਾ। ” 
- ਗਉ ੫, ੧੧੯, ੨:੨ (189) 
ਸਿਮਰਨਿ - 





693 


“ਪ੍ਰਭ ਕੇ ਸਿਮਰਨਿ ਗਰਭਿ ਨ ਬਸੈ । ” 
- ਗਉ ੫. ਸੁਖ ੧, ੨:੧ (262) 


(1) ਸਿਮਰਨ ਸਦਕਾ, ਵੇਖੋ “ਸਿਮਰੰ? 
(2) ਚਿੰਤਨ ਕਰਦਾ/ ਸੋਚਦਾ ਹੈ 
“ਹਰਿ ਪੇਖਨ ਕਉ ਸਿਮਰਤ ਮਨੁ ਮੇਰਾ। ” 
-ਗਉ ੫, ੧੨੧', ੧:੧ (204) 


ਸਿਮਰਨੀ ---- ਮਾਲਾ 
“ਕਬੀਰ ਮੇਰੀ ਸਿਮਰਨੀ ਰਸਨਾ ਊਪਰਿ ਰਾਮੁ। ”” 
-ਸਲੋ ਕਬ, ੧:੧ (1364) 


(1) ਜਾਪ, ਜੀਭ ਦੁਆਰਾ ਪ੍ਰਭੂ ਦੇ ਨਾਮ ਦਾ ਰਟਨ ਕਰਨਾ, ਵੇਖੋ “ਸਿਮਰ” 
“ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ। ”” 
- ਗਜ ੫, ਸੋਦ ੫, ੩:੨ (10) 


“ਹਮੰਰੈ ਸੁਵਣੁ ਸਿਮਰਨੁ ਹਰਿ ਕੀਰਤਨੁ ਹਉ ਹਰਿ ਬਿਨੁ ਰਹਿ ਨ ਸਕਉ ਹਉ ਇਕੁ 


- ਆਸਾ ੪, ੬੬, ੧":੧ (369) 


ਸਿਮਰਨੋ - 
“ਹਲਤਿ ਸੁਖੁ ਪਲਤਿ ਸੁਖੁ ਨਿਤ ਸੁਖੁ ਸਿਮਰਨੋ ਨਾਮੁ ਗੋਬਿੰਦ ਕਾ ਸਦਾ ਲੀਜੈ। ”” 

- ਧਨਾ ੫. ੫੪, ੧":੧ (683) 
(2) ਚਿੰਤਨ ਕਰਨਾ, ਸੋਚਿਆ 
“ਉਨ ਕਵਨੁ ਖਲਾਵੈ ਕਵਨੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ। ” (ਕੀ ਤੂੰ ਮਨ 
ਵਿਚ ਸੋਚਿਆ ਹੈ ?) 

- ਗਜ ੫, ੧, ੩੨ (495) 

(3) ਯਾਦ ਕਰਾਂ 
“ਚਿਤ ਸਿਮਰਨੁ ਕਰਉ ਨੈਨ ਅਵਿਲੋਕਨੋ ਸੂਵਨ ਬਾਨੀ ਸੁਜਸੁ ਪੂਰਿ ਰਾਖਉ। ” 

-ਧਨਾ ਰਵਿ, ੨, ੧:੧ (694) 
ਹੋਰ ਰੂਪ: 
ਸਿਮਰਾ - 
“ਠਾਕੁਰ ਜਾ ਸਿਮਰਾ ਤੂੰ ਤਾਹੀ। ” 


- ਗੂਜ ੫, ੧੯, ੧੧ (499) 


ਸਿਮਰਾਏ --- ਸਿਮਰਨ/#ਜਾਪ ਕਰਾਏ 
“ਸੇ ਸਿਮਰਹਿ ਜਿਨ ਆਪਿ ਸਿਮਰਾਏ। ” 
- ਗਉ ੫. ਸੁਖ੧, ੩:੯ (263) 
ਹੋਰ ਰੂਪ: 
ਸਿਮਰਾਵਹੁ - 
“ਪ੍ਰਭ ਬਿਨਾ ਆਨ ਨ ਰਾਖਨਹਾਰਾ ਨਾਮੁ ਸਿਮਰਾਵਹੁ ਸਰਨਿ ਸੂਰੇ। ” 





694 


- ਧਨਾ ੫, ੫੩, ੧੨ (683) 


“ਜਿਨਿ ਤੂੰ ਸਾਜਿ ਸਵਾਰਿਆ ਹਰਿ ਸਿਮਰਿ ਹੋਇ ਉਧਾਰੁ । ” 
- ਸਿਰੀ ੫, ੯੫, ੧:੨(51) 
“ਸਿਮਰਿ ਸੁਆਮੀ ਸੁਖਹ ਗਾਮੀ ਇਛ ਸਗਲੀ ਪੁੰਨੀਆ। ? 
- ਸਿਰੀ ੫, ਛੰਤ ੨, ੪:੩ (80) 
“ਸੋ ਸਮਰਥੁ ਸਿਮਰਿ ਸਾਸਿ ਗਿਰਾਸਿ। ” (ਸਿਮਰ, ਤੂੰ ਸਿਮਰ) 
- ਗਉਂ ੫, ੧੫੬, ੩:੨ (197) 
ਹੋਰ ਰੂਪ: 
ਸਿਮਰਿਓ - 
“ਸਗਲ ਜਨਮੁ ਬਿਖਿਅਨ ਸਿਉ ਖੋਇਆ ਸਿਮਰਿਓ ਨਾਹਿ ਕਨਾਈ। ”” 
- ਮਾਰੂ ੯, ੨, ੧":੨ (1008) 
ਸਿਮਰਿਆ - 
“ਹਰਿ ਜਨ ਸਿਮਰਿਆ ਨਾਮ ਅਪਾਰਿ। ? 
-ਸੋਰ ੫, ੪੬, ੧ :੧ (620) 
ਸਿਮਰਿਐ - 
“ਸਚਿ ਸਿਮਰਿਐ ਹੋਵੈ ਪਰਗਾਸੁ । ” (ਸਿਮਰਨ ਨਾਲ) 
- ਧੰਨਾ ੧, ੪, ੨੧ (661) 
ਸਿਮਰਹੁ - 
“ਸਾਹਿਬੁ ਸਿਮਰਹੁ ਮੇਰੇ ਭਾਈ ਹੋ ਸਭਨਾ ਏਹੁ ਪਇਆਣਾ। ” 
-ਵਡ ੧, ਅਲਾ ੧, ੨੧ (579) 
ਸਿਮਰੀ - 
“ਕਿਉ ਸਿਮਰੀ ਸਿਵਰਿਆ ਨਹੀ ਜਾਇ। ” (ਸਿਮਰਾਂ) 
- ਧਨਾ੧, ੩, ੧:੧ (661) 
“ਦੁਖਿ ਸੁਖਿ ਸਿਮਰੀ ਤਹ ਮਉਜੂਦੁ ਜਮੁ ਬਪੁਰਾ ਮੋ ਕਉ ਕਹਾ ਡਰਾਈ। ” 
(ਸਿਮਰਦਾ ਹਾਂ) 
- ਆਸਾ ੫, ੧੬, ੧੨ (375) 
ਸਿਮਰੀਐ - 
“ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ। ”? 
- ਗਉ੧, ਸੋਹ੧, ੪:੨ (12) 
ਸਿਮਰੀਜੈ - 
“ਸੁ ਮਤਿ ਸਾਰ ਜਿਤੁ ਹਰਿ ਸਿਮਰੀਜੈ। ? (ਸਿਮਰੀਦਾ ਹੈ) 
- ਰਾਮ ੫. ੩੮, ੪੧ (895) 


ਸਿਮਰੁ - 
“ਕਰਿ ਸਾਧ ਸੰਗਤਿ ਸਿੰਮਰੁ ਮਾਧੋ ਹੋਹਿ ਪਤਿਤ ਪੁਨੀਤ। ” (ਸਿਮਰ) 
- ਸੋਰ ੯, ੧, ੧੧ (631) 





695 


- ਮਾਰੂ ਕਬ, ੧, ੧੧ (1106) 


- ਗਉ ੧, ਅਸ ੯, ੧:੩ (224) 


“ਨਾਨਕ ਸਿਮਰੈ ਨਾਮੁ ਨਿਧਾਨੁ। ? (ਸਿਮਰਦਾ ਹੈ) 
- ਗਉ ੫. ੧੩੫, ੪:੨ (193) 


(ਸੰ.) ਇਕ ਪੁਕਾਰ ਦਾ ਵਡਾ ਸਾਰਾ ਦਰੱਖਤ ਜਿਸ ਦੇ ਫੁੱਲ ਬੜੇ ਆਕਰਸ਼ਕ ਤੇ ਸ਼ੋਖ 
ਰੰਗ ਦੇ ਹੁੰਦੇ ਹਨ ਪਰ ਫੱਲ ਬਕਬਕੇ 
“ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ । ? 

- ਆਸਾ ੧, ਵਾਰ ੧੪ਸ, ੧, ੧੧ (470) 


(ਸੰ.)ਸਿਮਰਨ ਯੋਗ,ਯਾਦ ਕਰਨ ਯੋਗ, ਵੇਖੋ “ਸਿਮਰਣ ? 
“ਸਦਾ ਸਦਾ ਸਿੰਮ੍ਤਬ੍ਰ ਸੁਆਮੀ ਸਾਸਿ ਸਾਸਿ ਗੁਣ ਬੋਲਈ। ” 
- ਧਨਾ ੫, ਛੰਤ੧, ੪:੫ (691) 


ਸਿਮੂਤੀਆਂ, (ਸੰ.) ਵੇਦਾਂ ਦੇ ਵਾਕਾਂ ਨੂੰ ਵਿਆਖਿਆਉਦੇ ਧਰਮ ਗ੍ਰੰਥ, ਗਿਣਤੀ, 
ਅਨਿਸਚਿਤ ਹੈ, ਪ੍ਰਸਿੱਧ 31 ਮੰਨੀਆਂ ਜਾਂਦੀਆਂ ਹਨ। 
“ਸਿਮ੍ਿਤ ਸਾਸਤ ਬੇਦ ਪੁਰਾਣ। ”” 
- ਗੋਂਡ ੫, ੧੭, ੧:੧ (867) 
ਹੋਰ ਰੂਪ: 
ਸਿੰਮ੍ਰਿਤਾਏ - 
“ਚਹੁ ਮਹਿ ਪੇਖਿਓ ਘਟ ਮਹਿ ਪੇਖਿਓ ਦਸ ਅਸਟੀ ਸਿੰਮ੍ਤਾਏ। ” 
- ਭੈਰ ੫, ੧੫, ੩੧ (1139) 
ਸਿਮ੍ਿਤਿ - 
“ਸਾਸਤ ਸਿਮ੍ਰਿਤਿ ਨਾਮੁ ਦ੍ਰਿੜਾਮ। ” 
- ਬਿਲਾ੧, ਅਸ੧, ੭:੧ (831) 
ਸਿੰਮ੍ਿਤਿ - 
“ਬੋਲਾ ਜੇ ਸਮਝਾਈਐ ਪੜੀਅਹਿ ਸਿੰਮ੍ਰਿਤਿ ਪਾਠ। ”” 
- ਮਾਝ੧, ਵਾਰ ੧੨ਸ, ੧, ੧:੪ (143) 


ਸਿਮ੍ਰਿਤਿ ---- (1) ਧਰਮ-ਗ੍ਰੰਥ, ਵੇਖੋ “ਸਿੰਮੂਤ” 


੪ 


(2) ਯਾਦ 
“ਸੁਰਤਿ ਸਿਮ੍ਰਿਤਿ ਦੁਇ ਕੰਨੀ ਮੁੰਦਾ ਪਰਮਿਤਿ ਬਾਹਰਿ ਖਿੰਥਾ। ”” 
- ਗਉ ਕਬ, ੫੩, ੧:੧ (334) 


ਸਿਮ੍ਰਿਤੀ ---- ਹਿੰਦੂਆਂ ਦੇ ਧਰਮ-ਗੁੰਥ, ਵੇਖੋ ਸਿਮਰਤ 


੪ 


“ਬਹੁ ਸਾਸਤੁ ਬਹੁ ਸਿਮ੍ਰਿਤੀ ਪੇਖੇ ਸਰਬ ਢਢੋਲਿ। ” 
- ਗਉਂ ੫. ਸੁਖ ੩ਸ:੧ (265) 


ਹੋਰ ਰੂਪ: 





696 


ਸਿੰਮ੍ਰਿਤੇ - 
“ਪੁਛਹੁ ਸਗਲ ਬੇਦ ਸਿੰਮ੍ਰਿਤੇ। ” 
੍‌੍ - ਪ੍ਰਭਾ ੫, ਅਸ ੨, ੭੪੨ (1348) 
ਸਿਰ -(ਸੰ.)ਸੀਸ, ਵੇਖੋ “ਸਿਰਾ”, ਸਿਰਿ, ਸਿਰੁ 
“ਰਬ ਕੀ ਰਜਾਇ ਮੰਨੇ ਸਿਰ ਉਪਰਿ ਕਰਤਾ ਮੰਨੇ ਆਪੁ ਗਵਾਵੈ । ”(ਮੁਹਾਵਰਾ-ਹੱਸ 
ਕੇ /ਸ਼ੁਕਰ ਕਰਕੇ ਮੰਨੇ) 
-ਮਾਝ ੧, ਵਾਰ ਦਸ, ੧, ੧:੪ (141) 
“ਜਾ ਤੁਧੁ ਭਾਂਵੈ ਤੇਗ ਵਗਾਵਹਿ ਸਿਰ ਮੁੰਡੀ ਕਟਿ ਜਾਵਹਿ। ”? 
- ਮਾਝ੧, ਵਾਰ ੧੫ਸ, ੧, ੧:੫(145) 
“ਸਿਰ ਊਪਰਿ ਮਾਤ ਪਿਤਾ ਗੁਰਦੇਵ। ” (ਸਿਰ ਉਤੇ ਹੋਣ ਦਾ ਭਾਵ ਹੈ ਰਾਖੇ ਹੋਣਾ) 
- ਧਨਾ ੫, ੨੪, ੧:੧ (677) 
“ਸਿਰ ਉਪਰਿ ਜਮਕਾਲੁ ਨ ਸੁਝਈ ਦੂਜੈ ਭਰਮਿਤਾ। ” 
(ਸਿਰ ਉਪਰ ਤੋ” ਇਥੇ ਭਾਵ ਹੈ ਨਿਕਟ, ਤਾਕ (ਉਡੀਕ) ਵਿਚ) 
- ਸੂਹੀ ੩, ਵਾਰ ੫:੩ (787) 
“ਘਟਿ ਘਟਿ ਪੂਰਨੁ ਸਿਰ ਸਿਰਹਿ ਨਿਬੇਰਾ । ” (ਸਿਰ ਸਿਰਹਿ ਦਾ ਭਾਵ ਹੈ ਹਰ 
ਇਕ ਦੇ ਕਰਮਾਂ ਅਨੁਸਾਰ ਹੈ) 
- ਮਾਰ ੫, ਸੋਲਾ ੩, ੧੨ (1073) 
“ਨਾਨਕ ਸਚੇ ਨਾਮ ਬਿਨੁ ਸਿਰ ਖੁਰ ਪਤਿ ਪਾਟੀ। ” (ਸਿਰ ਖੁਰਾ ਤੋ ਭਾਵ ਹੈ ਸਿਰ 
ਤੋਂ ਪੈਰਾਂ ਤੱਕ ਭਾਵ ਸਾਰੀ) 
- ਮਲਾ੧, ਵਾਰ ੨0ਸ, ੧, ੨:੫ (1287) 
(ਸੰ.) ਸਿਰ ਦਾ ਸਹਾਰਾ, ਤਕੀਆ 
““ਸਿਰਹਾਨਾ ਅਵਰ ਤੁਲਾਈ। ” 
- ਸੋਰ ਕਬ, ੧੧, ੩:੨ (656) 


“ਘਟਿ ਘਟਿ ਪੂਰਨੁ ਸਿਰ ਸਿਰਹਿ ਨਿਬੇਰਾ। ” 
-ਮਾਰੂ ੫, ਸੋਲਾ ੩, ੧੨ (1073) 


“ਜਮਕਾਲੁ ਸਿਰਹੁ ਨ ਉਤਰੈ ਤ੍ਰਿਬਿਧਿ ਮਨਸਾ। ”” 
- ਮਾਝ ੧, ਵਾਰ ੫:੫ (140) 


--- (1) (ਫਾ. ਸਰਕਾਰ) ਹਕੂਮਤ, ਰਾਜ 
“ਜਿਸ ਹੀ ਕੀ ਸਿਰਕਾਰ ਹੈ ਤਿਸ ਹੀ ਕਾ ਸਭੁ ਕੋਇ। ”” 
- ਸਿਰੀ ੩, ੩੬, ੧:੧ (27) 
(2) ਪਰਜਾ, ਰਈਅਤ, ਵੇਖੋ “ਸਰਕਾਰ ” 
“ਏਹ ਜਮ ਕੀ ਸਿਰਕਾਰ ਹੈ ਏਨ੍ਹਾਂ ਉਪਰਿ ਜਮ ਕਾ ਡੰਡੁ ਕਰਾਰਾ।” 
- ਗੂਜ ੩, ਵਾਰ ੧੨:੨ (513) 


ਹੋਰ ਰੂਪ: 
ਸਿਰਕਾਰਾ - 





697 


“ਸਚੀ ਕਰਣੀ ਗੁਰ ਕੀ ਸਿਰਕਾਰਾ। ”” 
- ਮਾਰੂ ੧, ਸੋਲਾ ੧੨, ੧੩:੧ (1033) 


ਸਿਰਖੁਥੇ ---- ਖੁਸੇ ਹੋਏ ਵਾਲਾਂ ਵਾਲੇ, ਸਿਰ ਵਾਲੇ, ਜੈਨੀਆਂ ਦਾ ਇਕ ਫਿਰਕਾ ਜੋ ਜੜਾਂ ਤੋਂ ਆਪਣੇ 
ਸਿਰ ਦੇ ਵਾਲ ਪੁਟ ਸੁਟਦੇ ਹਨ, ਹੋਰ ਵੇਖੋ “ਸਿਰਿ ਖੁਥੈ ? 
“ਨਾਨਕ ਜੇ ਸਿਰਖੁਥੇ ਨਾਵਨਿ ਨਾਹੀ ਤਾ ਸਤ ਚਟੇ ਸਿਰਿ ਛਾਈ। ”” 
- ਮਾਝ ੧, ਵਾਰ ੨੬ਸ, ੧, ੧:੧੮ (150) 


ਸਿਰਜਣਹਾਰ - ਸਿਰਜਣ ਵਾਲਾ, ਰਚਨਹਾਰ, ਕਰਤਾ, ਪੈਦਾ ਕਰਨ ਵਾਲਾ, ਕਰਤਾਰ 
“£ਗਲੀ ਗਲਾ ਸਿਰਜਣਹਾਰ। ”” 
(ਉਤਮ ਗਲਾਂ ਸਿਰਜਣਹਾਰ ਦੀਆਂ ਹਨ) 
- ਆਸਾ ੧, ੯, ੧੨ (351) 
“ਕਰਿ ਕਿਰਪਾ ਪ੍ਰਭ ਆਪਣੀ ਸਚੇ ਸਿਰਜਣਹਾਰ । ”” 
-ਸਾਰ ੪, ਵਾਰ ੩੬ਸ, ੫, ੨:੪ (1251) 
ਹੋਰ ਰੂਪ: 
ਸਿਰਜਣਹਾਰਾ - 
“ਸਭਿ ਧਿਆਵਹਿ ਸਭਿ ਧਿਆਵਹਿ ਤੁਧੁ ਜੀ ਹਰਿ ਸਚੇ ਸਿਰਜਣਹਾਰਾ। ” 
-ਆਸਾ ੪, ਸੁਪ_੧, ੧੧੨ (10) 
ਸਿਰਜਣਹਾਰਿ - 
ਸੇ ਭੁਲਾਇਆ ਵਿਣੁ ਨਾਵੈ ਨਾਪਾਕ। ” 
- ਸਿਰੀ ੫, ੭੧, ੨:੪ (42) 
ਸਿਰਜਣਹਾਰਿਆ - 
“ਤੂ ਆਪੇ ਪੂਜਹਿ ਪੂਜ ਕਰਾਵਹਿ ਸਤਿਗੁਰ ਕਉ ਸਿਰਜਣਹਾਰਿਆ। ” (ਹੇ ਕਰਤਾਰ) 
-ਗਉ ੪, ਵਾਰ ੨0ਸ, ੪, ੨:੬ (311) 


ਸਿਰਜਣਹਾਰੁ - 
“ਕਰਿ ਕਰਿ ਵੇਖੈ ਸਿਰਜਣਹਾਰੁ । ” 


- ਜਪੁ ੧, ੩੧੧੩ (7) 
ਸਿਰਜਣਹਾਰੇ - 
“ਹਰਿ ਸਾਕਤ ਸੇਤੀ ਸੰਗੁ ਨ ਕਰੀਅਹੁ ਓਇ ਮਾਰੇ ਸਿਰਜਣਹਾਰੇ । ”” 
-ਗਉ ੪, ਵਾਰ ੨੧ਸ, ੪, ੧:੭ (312) 
ਸਿਰਜਣਹਾਰੈ - 
“ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ। ” 
- ਰਾਮ ਬਸ, ਵਾਰ ੭:੨ (968) 
ਸਿਰਜਣਹਾਰੋ - 
“ਤਿਤੁ ਘਰਿ ਗਾਵਹੁ ਸੋਹਿਲਾ ਸਿਵਰਿਹੁ ਸਿਰਜਣਹਾਰੋ। ”” 
- ਗਉ ੧, ਸੋਹ ੧, ੧:੨ (12) 
ਸਿਰਜਨਹਾਰ - 
“ਆਠ ਪਹਰ ਸਾਲਾਹਿ ਸਿਰਜਨਹਾਰ ਤੂੰ । ” 
- ਆਸਾ ੫, ੧0੭, ੧੧ (397) 
ਸਿਰਜਨਹਾਰਾ - 





698 


“ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸਚਾ ਸਿਰਜਨਹਾਰਾ। ”” 
- ਸੂਹੀ ੫, ੪੭, ੧2੧ (746) 


ਸਿਰਜਨਹਾਰਿ - 
“ਤਾਪੁ ਲਾਹਿਆ ਗੁਰ ਸਿਰਜਨਹਾਰਿ। ” (ਕਰਤਾਰ ਨੇ) 
- ਬਿਲਾ ੫, ੮੬, ੧੧ (821) 
ਸਿਰਜਨਹਾਰਿਆ - 
“ਤੂ ਆਪਿ ਸਵਾਰਹਿ ਆਪਿ ਸਿਰਜਨਹਾਰਿਆ। ” 
- ਸੂਹੀ ੩, ਵਾਰ ੧੬:੫ (791) 
ਸਿਰਜਨਹਾਰੀ - 
“ਤੇ ਨਰ ਨਿੰਦਕ ਸੋਭ ਨ ਪਾਵਹਿ ਤਿਨ ਨਕ ਕਾਟੇ ਸਰਜਨਹਾਰੀ । ”(ਸਿਰਜਨਹਾਰ 
ਨੇ) 
- ਭੈਰ ੪, ੬, ੩੨ (1135) 
ਸਿਰਜਨਹਾਰੁ - 
“ਓਹ ਰਲਾਈ ਕਿਸੈ ਦੀ ਨ ਰਲੈ ਜਿਸੁ ਰਾਵੇ ਸਿਰਜਨਹਾਰੁ । ? 
- ਸੂਹੀ ੩, ਵਾਰ ੪ਸ, ੩, ੧:੬ (786) 
ਸਿਰਜਨਹਾਰੇ - 
“ਦਇਆ ਧਾਰੀ ਤਿਨਿ ਸਿਰਜਨਹਾਰੇ । ” 
- ਮਾਝ ੫, ੩0, ੩:੧ (103) 
ਸਿਰਜਨਹਾਰੋ - 
“ਇਕਨਾ ਮਨ ਆਧਾਰੋ ਸਿਰਜਣਹਾਰੋ ਵਡਭਾਗੀ ਗੁਰੁ ਪਾਇਆ। ”? 
- ਸੂਹੀ ੩, ਛੰਤ੭, ੩:੩ (772) 


“ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ ਤੁਧੁ ਆਪੇ ਸਿਰਜਿ ਸਭ ਗੋਈ। ” 
- ਆਸਾ ੪, ਸੋਪੁ ੧, ੫:੪ (11) 
ਹੋਰ ਰੂਪ: 
ਸਿਰਜਿਓਨੁ - 
“ਸਚੀ ਕੁਦਰਤਿ ਧਾਰੀਅਨੁ ਸਚਿ ਸਿਰਜਿਓਨੁ ਜਹਾਨੁ। ? (ਉਸ ਨੇ ਪੈਦਾ ਕੀਤਾ) 
- ਸਿਰੀ ੫, ੮੬, ੪:੨ (48) 
ਸਿਰਜਿਅਨੁ - 
“ਸੁਰਜੁ ਚੰਦੁ ਸਿਰਜਿਅਨੁ ਅਹਿਨਿਸਿ ਚਲਤੁ ਵੀਚਾਰੋ । ”” 
੍‌੍ - ਵਡ ੧, ਅਲਾ ੩, ੧:੪ (580) 
ਸਿਰਜਿਆ - 
“ਆਵਾ ਗਵਣੁ ਸਿਰਜਿਆ ਤੁ ਥਿਰੁ ਕਰਣੈਹਾਰੋ । ” 
੍‌੍ - ਵਡ ੧, ਅਲਾ ੩, ੩:੧ (580) 
ਸਿਰਜਿਐ - 
“ਨਾਰੀ ਪੁਰਖ ਸਿਰਜਿਐ ਬਿਖੁ ਮਾਇਆ ਮੋਹੁ ਪਿਆਰੋ। ” 
- ਵਡ ੧, ਅਲਾ ੩, ੨੨ (580) 
ਸਿਰਜੀ - 





699 


“ਤੁਧੁ ਆਪੇ ਸਿਰਜੀ ਆਪੇ ਗੋਈ। ”? 

- ਮਾਝ ੩, ਅਸ ੬, ੮:੨ (112) 
ਸਿਰਜੀਆਂ - 
“ਆਵਣੁ ਤ ਜਾਣਾ ਤਿਨਹਿ ਕੀਆ ਜਿਨਿ ਮੇਦਨਿ ਸਿਰਜੀਆ। ” (ਬਣਾਈ ਹੈ) 

- ਬਿਹਾ ੫, ਛੰਤ ੧, ੧:੩ (542) 
ਸਿਰਜੇ - 
“ਜਿਨਿ ਤੁਮ ਸਿਰਜੇ ਸਿਰਜਿ ਸਵਾਰੇ ਤਿਸੁ ਧਿਆਵਹੁ ਦਿਨੁ ਰੈਨੇਹੀ। ”” 

- ਸੋਰ ੫, ੪, ੪੧੧ (609) 


ਸਿਰਜ੍ਿਉ - 
“ਸਚਿ ਸਿਰਜ੍ਉ ਸੰਸਾਰੁ ਆਪਿ ਅਭੁਲੁ ਨ ਭੁਲਉ। ” 


- ਸਵ ੫, ੭:੩ (1386) 


“ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ। ”” 
- ਜਪੁ ੧, ੬5੨ (2) 
ਹੋਰ ਰੂਪ: 
ਸਿਰਠੀ - 
“ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ। ”” 
- ਜਪੁ ੧, ੨੧੧੧੪ (4) 
ਸਿਰਤਾਜਾ --- ਮੁਕਟ, ਸਿਰ ਦਾ ਤਾਜ 
“ਪਿਰੁ ਉਚੜੀਐ ਮਾੜੜੀਐ ਤਿਹੁ ਲੋਆ ਸਿਰਤਾਜਾ ਰਾਮ। ” 
- ਸੂਹੀ ੧, ਛੰਤ ੩, ੪:੧ (765) 
(ਸੰ.) ਸਿਰ ਪੀੜ, ਅੱਧੇ ਸਿਰ ਦੀ ਪੀੜ 
“ਜਰਾ ਮਰਾ ਤਾਪੁ ਸਿਰਤਿ ਸਾਪੁ ਸਭੁ ਹਰਿ ਕੈ ਵਸਿ ਹੈ ਕੋਈ ਲਾਗਿ ਨ ਸਕੈ ਬਿਨੁ 
ਹਰਿ ਕਾ ਲਾਇਆ। ” 
- ਗਉਂ ੪, ੫੧, ੪:੨ (168) 
ਸਿਰਜਣ-ਕਰਤਾ, ਸ੍ਰਿਸ਼ਟੀ ਕਰਤਾ, ਸਿਰਜਣਹਾਰ, ਹੋਰ ਵੇਖੋ “ਸਿਰੰਦਿਆ? 
- ਵਡ ੧, ਅਲਾ ੧, ੧੧ (578) 
ਸਿਰਦਾਰੁ ---- ਸਰਦਾਰ, ਮੁਖੀਆ 
“ਹੁਕਮੁ ਮੰਨੇ ਸਿਰਦਾਰੁ ਦਰਿ ਦੀਬਾਣੀਐ। ” 
-ਮਾਝ ੧, ਵਾਰ ੧0:੪ (142) 
ਸਿਰੰਦਿਆ --- ਧੈਦਾ ਕਰਨ ਵਾਲਾ, ਸਿਰਜਣਹਾਰ: ਵੇਖੋ “ਸਿਰੰਦਾ” 
“ਤੂ ਸਚਾ ਸਿਰਜਣਹਾਰੁ ਅਲਖ ਸਿਰੰਦਿਆ ਜੀਉ। ” 
-ਧਨਾ ੧, ਛੰਤ ੨, ੩:੧ (688) 





700 


“ਸੋਈ ਜਾਣੈ ਸੋਈ ਪਛਾਣੈ ਜਾ ਕਉ ਨਦਰਿ ਸਿਰੰਦੇ। ” (ਸਿਰਜਣਹਾਰ ਦੀ) 
-ਸੂਹੀ ੫, ਛੰਤ ੪, ੩:੩ (779) 
ਸਿਰਨਾਵਣੀ -- ਮਾਸਕ ਰਿਤੂ, ਇਸਤ੍ਰੀ ਨੂੰ ਮਹੀਨੇ ਅਥਵਾ ਇਕ ਨਿਸਚਿਤ ਅਵਧੀ ਬਾਅਦ ਆਉਣ 
ਵਾਲੀ ਰਿਤੂ, ਕਿਉਕਿ ਇਸ ਤੋ ਬਾਅਦ ਕੇਸੀ ਇਸ਼ਨਾਨ ਕਰਨ ਦਾ ਵਿਧਾਨ ਹੈ, ਇਸ 
ਲਈ ਇਸ ਨੂੰ ਸਿਰ ਨਾਵਣੀ ਕਹਿੰਦੇ ਹਨ। 
“ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ। ” 
- ਆਸਾ ੧, ਵਾਰ ੧੭ਸ, ੧, ੨੧ (472) 
ਸਿਰਪਾਉ --- (ਫਾ. ਸਰਾਪ, ਸਰੋਪਾ) ਸਾਰਾ: ਮੁਕੰਮਲ, ਪੈਰ ਤੋ ਸਿਰ ਤੱਕ ਦਾ ਪਹਿਰਾਵਾ(ਖਿਲਤ, 
ਬਾਦਸ਼ਾਹ ਅਥਵਾ ਅਮੀਰ ਵਲੋ ਸਨਮਾਨ ਵਜੋ ਦਿਤੀ ਜਾਣ ਵਾਲੀ ਪੋਸ਼ਾਕ 
“ਪਹਿਰਿ ਸਿਰਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ । ” 
-ਸੋਰ ੫, ੯੩, ੨੨ (631) 
“ਭਗਤਿ ਸਿਰਪਾਉ ਕੀਓ ਜਨ ਅਪੁਨੇ ਪ੍ਰਤਾਪੁ ਨਾਨਕ ਪ੍ਰਭ ਜਾਤਾ। ”” 
- ਸੋਰ ੫, ੯੪, ੨੧੨ (631) 


ਸਿਰਮੋਰਹ --- (ਸੰ.) ਸਿਰ ਦਾ ਤਾਜ, ਪੁਧਾਨ ਮੁਖੀ ਪੁਰਸ਼ 
“ਹੇ ਲੋਭਾ ਲੰਪਟ ਸੰਗ ਸਿਰਮੋਰਹ, ਅਨਿਕ ਲਹਰੀ ਕਲੋਲਤੇ । ”” 
- ਸਸ ੫, ੪੮੧ (1358) 


ਸਿਰ ਤੇ, ਵੇਖੋ “ਸਿਰ”, “ਸਿਰਾਹੁ” 
“ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ। ”” 


- ਮਾਰੂ ੫, ਸੋਲਾ ੧੨, ੧੨:੩ (1084) 
ਹੋਰ ਰੂਪ: 
ਸਿਰਾਇ - 
“ਬਿਕਾਰ ਪਾਥਰ ਗਲਹਿ ਬਾਧੇ ਨਿੰਦ ਪੋਟ ਸਿਰਾਇ। ? (ਸਿਰ ਉਤੇ) 
-ਮਾਰੂ ੫, ੧੧, ੨:੧ (1001) 
-<< ਲੰਘਾਇਆ,ਬਿਤਾਇਆ 
“ਮਾਇਆ ਕੇ ਮਦਿ ਜਨਮੁ ਸਿਰਾਇਓ ਰਾਮ ਭਜਨਿ ਨਹ ਲਾਗਿਓ। ” 
- ਮਾਰੂ ੯, ੩, ੧:੨ (1008) 


“ਕੀਤਾ ਕਾਰਣਿ ਪਾਕੜੀ ਕਾਲੂ ਨਾ ਟਲੈ ਸਿਰਾਹੁ । ” 
- ਸਿਰੀ ੧, ਅਸ ੪, ੧੩ (55) 


“ਫਰੀਦਾ ਇਟ ਸਿਰਾਣੇ ਭੁਇ ਸਵਣੁ ਕੀੜਾ ਲੜਿਓ ਮਾਸਿ। ” 
- ਸਲੋ ਫਰ, ੬੭੧ (1381) 


“ਰਾਮੁ ਭਜੁ ਰਾਮੁ ਭਜੁ ਜਨਮ ਸਿਰਾਤੁ ਹੈ। ”” 
- ਜੈਜੇ ੯, ੨, ੧੧ (1352) 





701 


(ਸੰ.) ਪਿਤਰਾਂ ਵਾਸਤੇ ਸ਼ਰਧਾ ਨਾਲ ਕੀਤਾ ਅੰਨ ਵਸਤਰਾਂ ਦਾ ਦਾਨ ਜੋ ਹਿੰਦੂਮਤ ਅਨੁਸਾਰ 
ਹਰ ਸਾਲ ਨਿਸਚਿਤ ਦਿਨ ਕੀਤਾ ਜਾਂਦਾ ਹੈ। 
“ਜੀਵਤ ਪਿਤਰ ਨ ਮਾਨੈ ਕੋਊ ਮੂਏ ਸਿਰਾਧ ਕਰਾਹੀ। ” 
- ਗਉ ਕਬ, ੪੫, ੧:੧ (332) 
ਬੀਤਦਾ/ਲੰਘਦਾ ਹੈ, ਵੇਖੋ “ਸਿਰਾਤੁ , “ਸਿਰਾਨੋ ? 
“ਕਹੁ ਨਾਨਕ ਬਿਨੁ ਹਰਿ ਭਜਨ ਬਿਰਥਾ ਜਨਮੁ ਸਿਰਾਨ। ”” 
- ਸਲੋ ੯, ੨੮੧੨ (1427) 
ਹੋਰ ਰੂਪ: 
ਸਿਰਾਨੀ - 
“ਨਿਮਖ ਨ ਲੀਨ ਭਇਓ ਚਰਨਨ ਸਿਉ ਬਿਰਥਾ ਅਉਧ ਸਿਰਾਨੀ। ” (ਲੰਘਾ ਦਿਤੀ) 
- ਗਉਂ ੯, ੮, ੨:੨ (220) 
<<== (1) ਲੰਘਾ ਦਿਤੀ, ਵੇਖੋ “ਸਿਰਾਨ” 
(2) ਖਤਮ ਹੋਈ, ਮੁੱਕੀ 
“ਕਹਿ ਕਬੀਰ ਇਹ ਕਥਾ ਸਿਰਾਨੀ। ”” 
-ਸੂਹੀ ਕਬ, ੨, ੪੨੨ (792) 


- ਸੂਹੀ ਕਬ, ੩, ੧:੧ (792) 


“ਦੁਰਲਭ ਦੇਹ ਪਾਇ ਮਾਨਸ ਕੀ ਬਿਰਥਾ ਜਨਮ ਸਿਰਾਵੈ । ” 
- ਗਉਂ ੯, ੬, ੧:੧ (220) 


(1) ਸੀਸਤੇ, ਵੇਖੋ “ਸਿਰ” “ਸਿਰੁ? 
“ਅਸੰਖ ਕਹਹਿ ਸਿਰਿ ਭਾਰੁ ਹੋਇ। ? 
- ਜਪੁ ੧, ੧੯:੩ (4) 
“ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ। ” 
(ਸਿਰਿ ਸਿਰਿ ਦੇ ਅਰਥ ਹਨ-ਹਰ ਜੀਵ ਨੂੰ /ਲਈ) 
- ਗਉ ੫. ਸੋਦ ੫, ੨:੨ (10) 


“ਤੂੰ ਦਾਨਾ ਬੀਨਾ ਸਾਚਾ ਸਿਰਿ ਮੇਰੈ। ” 


- ਗਉ ੧, ੧0, ੩:੩ (154) 

(2) ਦੁਆਰਾ, ਨਾਲ 
“ਅਖਰਾ ਸਿਰਿ ਸੰਜੋਗ ਵਖਾਣਿ। ” (ਅੱਖਰਾਂ ਦੁਆਰਾ ਪ੍ਰਭੂ ਨਾਲ ਸੰਜੋਗ/ ਰਿਸ਼ਤੇ ਨੂੰ 
ਬਿਆਨਿਆ ਜਾਂਦਾ ਹੈ) 

- ਜਪੁ ੧, ੧੯:੭ (4) 
(3) ਸ਼੍ਰੋਮਣੀ, ਮੁਖ, ਵਡਾ 
“ਤਾ ਲਿਖੀਐ ਸਿਰਿ ਗਵਾਰਾ ਗਾਵਾਰੁ । ? 

- ਜਪੁ ੧, ੨੬:੨੬ (6) 





702 


“ਕਰਿ ਸੇਵਾ ਸੁਖ ਸਾਗਰੈ ਸਿਰਿ ਸਾਹਾ ਪਾਤਿਸਾਹੁ। ” (ਸ਼ਾਹਾਂ ਦੇ ਉਤੇ ਸ਼ਾਹ ਹੈ: 
ਸ੍ਰੋਮਣੀ ਸ਼ਾਹ ਹੈ) 
- ਸਿਰੀ ੫, ੮੨, ੨੩ (46) 


“ਤੂੰ ਗੰਠੀ ਮੇਰੁ ਸਿਰਿ ਤੂੰ ਹੈ। ” 


- ਮਾਝ ੫, ੨੮, ੨੩੨ (102) 
“ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ।” 
- ਰਾਮ ੫. ਵਾਰ ੩ਸ, ੫. ੨੧ (958) 
(4) ਅਨੁਸਾਰ, ਮੁਤਾਬਕ 
“ਕਰਮਿ ਮਿਲੈ ਸੋ ਪਾਈਐ ਕਿਰਤੁ ਪਇਆ ਸਿਰਿ ਦੇਹ । ? 
-ਸਿਰੀ ੧, ਅਸ ੧੧, ੩:੩ (60) 
(5) ਸ੍ਰਿਸ਼ਟੀ 
“ਜਿਨਿ ਸਿਰਿ ਸਾਜੀ ਤਿਨਿ ਫੁਨਿ ਗੋਈ।” 
- ਆਸਾ ੧, ੨੧, ੧:੩ (355) 
(6) ਹਰ ਇਕ ਨੂੰ 
“ਸਭਨਾ ਕਾ ਦਾਤਾ ਏਕੁ ਹੈ ਸਿਰਿ ਧੰਧੈ ਲਾਇ। ” 
- ਆਸਾ ੩, ਅਸ ੩੧, ੮੧ (427) 
“ਆਗੈ ਹੁਕਮੁ ਨ ਚਲੈ ਮੁਲੇ ਸਿਰਿ ਸਿਰਿ ਕਿਆ ਵਿਹਾਣਾ। ”” 
੍‌੍ - ਵਡ ੧, ਅਲਾ ੧, ੨੨੫ (579) 


- ਸਿਰੀ ੧, ੨੮, ੨੨ (71) 
(7) ਮਥਾ (ਭਾਵ) 
“ਪੜਿਆ ਬੂਝੈ ਸੋ ਪਰਵਾਣੁ ਜਿਸ ਸਿਰਿ ਦਰਗਹ ਕਾ ਨਿਸਾਣੁ । ” 
- ਧਨਾ ੧, 2, ੪:੩੯੪ (662) 
(8) ਸਿਰੇ ਤੋ - ਮੁੱਢ ਤੋ 
“ਜਜਿਸਹਿ ਭੁਲਾਈ ਪੰਧ ਸਿਰਿ ਤਿਸਹਿ ਦਿਖਾਂਵੈ ਕਉਣੁ । ? 
- ਰਾਮ ੩, ਵਾਰ ੧੨ਸ, ੧, ੧:੯ (952) 
(9) ਸਦਕਾ (ਭਾਵ) 
“ਹੁਕਮੁ ਪਛਾਣੈ ਊਜਲਾ ਸਿਰਿ ਕਾਸਟ ਲੋਹਾ ਪਾਰਿ। ” 
- ਮਾਰੁ ੩, ਵਾਰ ੧0ਸ, ੩, ੧:੩ (1089) 
ਸਿਰਿਉ ---- ਸਿਰਜਿਆ, ਬਣਾਇਆ 
“ਸਤਿਗੁਰੁ ਪ੍ਰਮਾਣੂ ਬਿਧ ਨੈ ਸਿਰਿਉ ਜਗਿ ਜਸ ਤੂਰੁ ਬਜਾਇਅਉ। ” 
- ਸਵ ੪, ਕਲ ੬:੫ (1397) 
ਸਿਰਿਆ ---- (1) ਹੱਦਾਂ, ਪਾਸੇ, ਹੋਰ ਵੇਖੋ “ਸਿਰੇ ” 
“ਦੁਹਾ ਸਿਰਿਆ ਕਾ ਖਸਮੁ ਆਪਿ ਅਵਰੁ ਨ ਦੂਜਾ ਥਾਉ। ” (ਦੁਹਾ ਸਿਰਿਆ ਤੋਂ 
ਇਥੇ ਭਾਵ ਹੈ “ਲੋਕ ਪ੍ਰਲੋਕ ”) 
- ਸਿਰੀ ੫, ਅਸ ੨੬, ੯੩ (71) 





703 


ਹੋਰ ਰੂਪ: 
ਸਿਰਿਆ - 
“ਦਦੁਹਾ ਸਿਰਿਆਂ ਕਾ ਕਰਤਾ ਆਪਿ। ? 
- ਮਲਾ ੫, ੨0, ੩:੩ (1271) 
(2) ਸਿਰਜਿਆ, ਰਚਿਆ, ਉਪਾਇਆ 
“ਹਰਿ ਹਰਿ ਉਤਮੁ ਨਾਮੁ ਹੈ ਜਿਨਿ ਸਿਰਿਆ ਸਭੁ ਕੋਇ ਜੀਉ। ” 
- ਸਿਰੀ ੪, ਵਣ ੧, ੧:੧ (81) 
ਸਿਰਿਕਾਰ --- ਸੌਪਿਆ ਗਿਆ ਕੰਮ, ਸਿਰ ਤੇ ਕਾਰ ਅਧਿਕਾਰ 
“ਬੁਝਣਾ ਅਬੁਝਣਾ ਤੁਧੁ ਕੀਆ ਇਹ ਤੇਰੀ ਸਿਰਿਕਾਰ । ” 
- ਆਸਾ ੩, ਅਸ ੩੨, ੩੧ (427) 
ਸਿਰਿਖੂਥੈ --- ਖੁਸੇ ਹੋਏ ਵਾਲਾਂ ਦੇ ਸਿਰ ਵਾਲੇ, ਜੈਨੀਆਂ ਦਾ ਇਕ ਫਿਰਕਾ, ਵੇਖੋ “ਸਿਰਖੁਥੇ 
““ਦਾਨਹੁ ਤੈ ਇਸਨਾਨਹੁ ਵੰਜੇ ਭਸੁ ਪਈ ਸਿਰਿਖੂਥੈ । ” 
- ਮਾਝ ੧, ਵਾਰ ੨੬ਸ, ੧, ੧:੧੩ (150) 
ਸਿਰਿ ਮੋਰਾ -- ਸਿਰ ਤੇ ਤਾਜ, ਪ੍ਰਧਾਨ, ਸ੍ਰੋਮਣੀ 
“ਅਮਰੁ ਅਨਾਥ ਸਰਬ ਸਿਰਮੋਰਾ ਕਾਲ ਬਿਕਾਲ ਭਰਮ ਭੈਖੰਜਨੁ । ”” 
- ਮਲਾ ੧, ਅਸ ੨, ੩੨ (1274) 
ਹੋਰ ਰੂਪ: 
ਸਿਰਿਮੋਰੁ - 


“ਸਰਬ ਉਪਾਇ ਗੁਰੂ ਸਿਰਿਮੋਰੁ । ” 


-ਬਸੰ ੧, ਅਸ ੧, ੩:੧ (1187) 


(1) ਸਿਰਜੀ, ਰਚੀ, ਉਪਾਈ 
“ਲਖ ਚਉਰਾਸੀਹ ਜਿਨਿ ਸਿਰੀ ਸਭਸੈ ਦੇਇ ਅਧਾਰ। ”? 
- ਸਿਰੀ ੩, ੩੬, ੫:੨ (27) 
(2) ਸਿਰਿਆਂ/ਹੱਦਾਂ ਤੇ 
“ਨਾਨਕ ਦੁਹੀ ਸਿਰੀ ਖਸਮੁ ਆਪੇ ਵਰਤੈ ਨਿਤ ਕਰਿ ਕਰਿ ਦੇਖੈ ਚਲਤ ਸਬਾਏ। ” 
- ਗਉ ੪, ਵਾਰ ੭ਸ, ੪, ੧:੭ (303) 
(3) ਸਤਿਕਾਰ/ਸ਼ੌਭਾ ਸੂਚਕ, ਮੰਗਲ ਰੂਪ 
“ਜਪਿ ਮਨ ਸਿਰੀ ਰਾਮੁ। ” 
- ਸਾਰ ੪, ੧੩, ੧:੧ (1202) 
“ਸਿਰਿ ਗੁਰੂ ਸਾਹਿਬੁ ਸਭ ਉਪਰਿ ਕਰੀ ਕ੍ਰਿਪਾ ਸਤਜੁਗਿ ਜਿਨਿ ਧੂ ਪਰਿ। ” 
- ਸਵ ੪, ਗਯੰ ੧੧ (1401) 


(ਸੰ.)ਲਛਮੀ (ਮਾਇਆ) ਦਾ ਆਸਰਾ, ਵਿਸਨੂੰ ਭਾਵ ਪਤੀ, ਅਕਾਲ ਪੁਰਖ, ਵਾਹਿਗੁਰੂ 
“ਸਿਮਰਤ ਨਾਹਿ ਸਿਰੀਧਰ ਠਾਕੁਰ ਮਿਲਤ ਅੰਧ ਦੁਖ ਘੋਰੀ। ” 

- ਸਾਰ ੫, ੯੪, ੧੨ (1222) 
(1) ਸੀਸ, ਸਿਰੁ, ਭਾਵ ਸਭ ਕੁਝ: ਜੀਵਨ 





704 


“ਤਨੁ ਮਨੁ ਗੁਰ ਪਹਿ ਵੇਚਿਆ ਮਨੁ ਦੀਆ ਸਿਰੁ ਨਾਲਿ। ” 
- ਸਿਰੀ ੧, ੧੭, ੪:੧ (20) 
“ਨਾਨਕ ਸਿਰੁ ਦੇ ਛੁਟੀਐ ਦਰਗਹ ਪਤਿ ਪਾਏ । ”” 
- ਆਸਾ ੧, ਅਸ ੧੮, ੮:੨ (421) 
“ਇਹੁ ਸਿਰੁ ਦੀਜੈ ਆਪੁ ਗਵਾਏ। ” (ਜੀਵਨ) 
- ਆਸਾ ੩, ਅਸ ੨੫, ੩:੩ (424) 
“ਡੁਬਿ ਮੁਏ ਬਗ ਬਪੁੜੇ ਸਿਰੁ ਤਲਿ ਉਪਰਿ ਪਾਉ । ”(ਸਿਰ) 
-ਵਡ ੪, ਵਾਰ ੧ਸ, ੨, ੩:੨ (585) 
(2) ਆਪਣਾ ਆਪਾ (ਭਾਵ) 
“ਨਾਨਕ ਸਿਰੁ ਦੇ ਛੁਟੀਐ ਮਨਿ ਤਨਿ ਸਾਚਾ ਸੋਇ। ” 
- ਮਾਰੂ ੧, ੧0, ੪:੪ (992) 


(1) ਹਰਿ ਇਕ ਨੂੰ (ਮੁਹਾਵਰੇ ਰੂਪ ਵਿਚ “ਸਿਰੇ ਸਿਰਿ”, ਵੇਖੋ “ਸਿਰਿ” 
(2) ਹਦਾਂ, ਪਾਸੇ, ਹੋਰ ਵੇਖੋ “ਸਿਰਿਆ? 
“ਦੋਵੇਂ ਸਿਰੇ ਸਤਿਗੁਰੂ ਨਿਬੇੜੇ ਸੋ ਬੂਝੈ ਜਿਸੁ ਏਕ ਲਿਵ ਲਾਗੀ ਜੀਅਹੁ ਰਹੈ 
ਨਿਭਰਾਤੀ। ”” 
- ਮਾਰੁ ੧, ੧੧ ੪:੧ (992) 

(3) ਸਿਰਜੇ, ਬਣਾਏ 
“ਬ੍ਹਮਾ ਬਿਸਨੁ ਸਿਰੇ ਤੈ ਅਗਨਤ ਤਿਨ ਕਉ ਮੋਹੁ ਭਯਾ ਮਨ ਮਦ ਕਾ। ” 

- ਸਵ ੪, ਗਯੰ ੧੧:੩ (1403) 


(1) ਸਿਰ/ਸੀਸ ਉਤੇ 
“ਰਤੁ ਪੀਣੇ ਰਾਜੇ ਸਿਰੈ ਉਪਰਿ ਰਖੀਅਹਿ ਏਵੈ ਜਾਪੈ ਭਾਉ। ” 
- ਮਾਝ ੧, ਵਾਰ ੯ਸ, ੧, ੩:੨ (142) 
(2) ਬੰਨ੍ਹੇ, ਟਿਕਾਣੇ, ਸਿਰੇ 
“ਤਿਸੁ ਸਿਉ ਪ੍ਰੀਤਿ ਛਾਡਿ ਅਨ ਰਾਤਾ ਕਾਹੂ ਸਿੰਰੈ ਨਾ ਲਾਵਣਾ। ” 
- ਮਾਰੁ ੫, ਸੋਲਾ ੧੪, ੮:੩ (1086) 


(3) ਦੂਜੇ ਪਾਸੇ 
“ਤੇਰੇ ਲਾਲ ਕੀਮਤਿ ਤਾ ਪਵੈ ਜਾਂ ਸਿਰੈ ਹੋਵਹਿ ਹੋਰਿ। ” 
- ਪੁਭਾ ੧, ੨, ੨੪੨ (1328) 


ਸਿਰੋਮਣਿ --- ਉਤਮ, ਸ਼ੇਸਠ 
“ਨਾਮ ਸਿਰਮੋਣਿ ਸਰਬ ਮੈ ਭਗਤ ਰਹੇ ਲਿਵ ਧਾਰਿ। ” 
- ਸਵ ੩, ੬:੩ (1393) 


(ਸੰ.), ਪਥਰ, ਚਟਾਨ, ਹੋਰ ਵੇਖੋ “ਸਿਲਾ” 
““ਸਿਲ ਪੁਜਸਿ ਬਗੁਲ ਸਮਾਧੰ। ” 
ਆਸਾ ੧, ਵਾਰ ੧੪ਸ, ੧, ੨੧ (470) 
“ਪਸਚਮ ਦੁਆਰੇ ਕੀ ਸਿਲ ਓੜ। ” (ਅਗਿਆਨਤਾ ਰੂਪ ਪਥਰ) 
- ਭੈਰ ਕਬ, ੧0, ੩੧ (1159) 





705 


“ਕਾਟਿ ਸਿਲਕ ਪ੍ਰਭਿ ਸੇਵਾ ਲਾਇਆ। ” 
- ਮਾਝ ੫. ੨੫, ੨੯੧ (101) 
ਹੋਰ ਰੂਪ: 
ਸਿਲਕਾ - 
“ਤਿਨਿ ਗਲਿ ਸਿਲਕਾ ਪਾਈਆ ਤੁਟਨਿ ਮੋਤਸਰੀਆ। ” (ਫਾਹੀਆਂ) 
- ਆਸਾ ੧, ਅਸ ੧੧, ੩੩ (417) 


- ਧਨਾ ੧, ਅਸ ੨ ੬:੧ (686) 


“ਜੇ ਓਹੁ ਦੁਆਦਸ ਸਿਲਾ ਪੂਜਾਵੈ । ” 


- ਗੋਂਡ ਰਵਿ, ੨, ੧:੨ (875) 
(ਇਹ ਬਾਰਾਂ ਸਿੱਲਾਂ/ਸ਼ਿਵਲਿੰਗ) ਸੋਮਨਾਥ, ਕਿਸ਼ਕਿੰਯਾ, ਉਜੈਨ ਪੁਰੀ, ਨਰਬਦਾ, 
ਦੇਵਗੜ, ਪੂਨਾ, ਰਾਮੇਸ਼ਵਰ, ਦੁਆਰਕਾ, ਕਾਂਸ਼ੀ, ਗੁਦਾਵਰੀ, ਹਿਮਾਲਯ ਤੇ 
ਔਰੰਗਾਬਾਦ ਪਏ ਹੋਏ ਮੰਨੇ ਜਾਂਦੇ ਹਨ) 
(ਇਕ ਵਿਚਾਰਧਾਰ ਇੰਨਾ ਬਾਹਾਂ ਸ਼ਿਲਾਵਾਂ ਨੂੰ ਵਿਸ਼ਨੂੰ , ਲਖਸ਼ਮੀ, ਸ਼ਿਵ, ਪਾਰਵਤੀ, 
ਬ੍ਰਹਮਾ, ਸਰਸਵਤੀ, ਗਣੇਸ਼, ਕਾਲੀ, ਭੈਰੋ, ਸੂਰਜ, ਇੰਦਰ ਤੇ ਜਮ ਦੇ ਰੂਪ ਵਿਚ 
ਚਿਤਵਦੀ ਹੈ) 
(1) ਜੀਵਾਤਮਾ, ਚੇਤੰਨ ਜੀਵ 
“ਜਹ ਦੇਖਾ ਤਹ ਰਵਿ ਰਹੇ ਸਿਵ ਸਕਤੀ ਕਾ ਮੇਲ। ” 
- ਸਿਰੀ ੧, ੧੮, ੪:੧ (21) 
“ਤਬ ਸਿਵ ਸਕਤਿ ਕਹਹੁ ਕਿਤੁ ਠਾਇ । ” 
- ਗਉਂ ੫. ਸੁਖ ੨੧, ੨:੬(291) 
(2) ਪ੍ਰਭੂ, ਵਾਹਿਗੁਰੂ 
“ਸਿਵ ਸਿਵ ਕਰਤ ਸਗਲ ਕਰ ਜੋਰਹਿ ਸਰਬ ਮਾਇਆ ਠਾਕੁਰ ਤੇਰੀ ਦੋਹੀ। ? 
- ਗਉ ੫, ੧੨੯", ੧੧੨ (207) 
(ਮਹਾਨਕੋਸ਼ ਇਥੇ ਸਿਵ ਸਿਵ ਦਾ ਅਰਥ “ਅਚਰਜ ਬੋਧਕ ਸ਼ਬਦ ਕਰਦਾ ਹੈ) 
“ਸਕਤਿ ਗਈ ਭੂਮ ਕਟਿਆ ਸਿਵ ਜੋਤਿ ਜਗਾਇਆ। ”” (ਰੱਬੀ ਜੋਤ) 
-ਸਾਰ ੪, ਵਾਰ ੨:੩ (1238) 
“ਜੈ ਜੈ ਕਾਰੁ ਜਾਸੁ ਜਗ ਅੰਦਰਿ ਮੰਦਰਿ ਭਾਗੁ ਜੁਗਤਿ ਸਿਵ ਰਹਤਾ। ”” 
(ਪ੍ਰਭੂ ਨਾਲ ਜੁੜਿਆ ਰਹਿੰਦਾ ਹੈ) 
-ਸਵ ੫, ਕਲ ੬:੧ (1407) 
(3) ਸ਼ਿਵਜੀ 
“ਸਿਵ ਪੁਰੀ ਬ੍ਰਹਮ ਇੰਦੂ ਪੁਰੀ ਨਿਹਚਲੁ ਕੋ ਥਾਉ ਨਾਹਿ। ? 
- ਗਉ ੫. ੧੫੮", ੩:੧(214) 
“ਇਸੁ ਸੁਖ ਤੇ ਸਿਵ ਬ੍ਰਹਮ ਡਰਾਨਾ। ” (ਭਾਵ ਦੇਵਤੇ) 
- ਗਉਂ ਕਬ, ਅਸ ੩੬, ੨:੧ (330) 
(4) ਆਤਮਾ ਦਾ, ਆਤਮਕ 





706 


“ਕਾਟਿ ਸਕਤਿ ਸਿਵ ਸਹਜੁ ਪ੍ਰਗਾਸਿਓ ਏਕੈ ਏਕ ਸਮਨਾਨਾ। ” (ਆਤਮਾ ਦਾ 
ਗਿਆਨ) 
- ਗਉਂ ਕਬ, ੭੪, ੪:੧ (339) 
“ਸਿਵ ਨਗਰੀ ਮਹਿ ਆਸਣਿ ਬੈਸਉ ਕਲਪ ਤਿਆਗੀ ਬਾਦੰ। ” (ਆਤਮਾ ਦੇ ਮੰਡਲ) 
- ਆਸਾ ੧, ੩੭, ੨੧ (360) 
(5) ਸ਼ਾਂਤੀ ਤੇ ਕਲਿਆਣ 
““ਦਿਨੀਅਰੁ ਸੂਰੁ ਤ੍ਰਿਸਨਾ ਅਗਨਿ ਬੁਝਾਨੀ ਸਿਵ ਚਰਿਓ ਚੰਦੁ ਚੰਦਾਕੀ। ” 
- ਧਨਾ ੪, ੬, ੩੨ (668) 
“ਆਪੇ ਸਿਵ ਵਰਤਾਈਅਨੁ ਅੰਤਰਿ ਆਪੇ ਸੀਤਲੁ ਠਾਰੁ ਗੜਾ। ” (ਸ਼ਾਂਤੀ) 
- ਮਾਰੂ ੫, ਸੋਲਾ ੧0, ੧੩:੩ (1082) 
“ਗੁਰਮੁਖਿ ਜੀਅ ਪ੍ਰਾਨ ਉਪਜਹਿ ਗੁਰਮੁਖਿ ਸਿਵ ਘਰ ਜਾਈਐ। ? (ਸੁਖ ਸ਼ਾਂਤੀ ਦੇ 
ਘਰ) 
- ਪੁਭ ੧, ੬, ੪੨੧ (1329) 
(6) ਖਤਾ ਨਾ ਖਾਣਾ ਵਾਲੇ, ਅਮੋਘ 
“ਪਾਰਬ੍ਰਹਮ ਪ੍ਰਭ ਭਏ ਦਇਆਲਾ ਸਿਵ ਕੈ ਬਾਣਿ ਸਿਰੁ ਕਾਟਿਓ। ” 
- ਟੋਡੀ ੫, ੧੧, ੧੪੨ (714) 
“ਪਾਂਚ ਮਿਰਗ ਬੇਧੇ ਸਿਵ ਕੀ ਬਾਨੀ। ” (ਨਾ ਖਤਾ ਖਾਣ ਵਾਲੇ ਬਾਨਾਂ ਨਾਲ) 
- ਭੈਰ ੫, ੪, ੧:੨ (1136) 
(7) ਚੇਤੰਨਤਾ 
“ਸਿਵ ਕੀ ਪੁਰੀ ਬਸੈ ਬੁਧਿ ਸਾਰੁ। ? (ਚੇਤੰਨਤਾ ਦੀ ਨਗਰੀ, ਦਸਮ ਦੁਆਰ) 
- ਭੈਰ ਕਬ, ੧0, ੧:੧ (1159) 
(8) ਕਲਿਆਣ ਸਰੂਪ 
“ਜੀਤਹਿ ਜਮ ਲੋਕੁ ਪਤਿਤ ਜੇ ਪ੍ਰਾਣੀ, ਹਰਿ ਜਨ ਸਿਵ ਗੁਰ ਗ੍ਰਾਨਿ ਰਤੇ। ” 
(ਕਲਿਆਣ ਸਰੂਪ ਗੁਰੂ) 
- ਸਵ ੪, ਗੰਸ ੨:੪ (1401) 


ਸਿਵਘਰਿ --- (1) ਆਤਮਕ ਜਾਗੂਤੀ ਦਾ ਮੰਡਲ, ਵੇਖੋ “ਸਿਵ (4) 
“ਅਨਦਿਨੁ ਨਾਂਚੈ ਸਕਤਿ ਨਿਵਾਂਰੈ ਸਿਵ ਘਰਿ ਨੀਦ ਨ ਹੋਈ। ”” 
- ਗੂਜ ੧, ਅਸ, ੧, ੩:੧ (506) 
(2) ਸੁਖ, ਸਾਂਤੀ ਦਾ ਮੰਡਲ, ਵੇਖੋ “ਸਿਵ?” (5) 
“ਗੁਰਮੁਖਿ ਜੀਅ ਪ੍ਰਾਨ ਉਪਜਹਿ ਗੁਰਮੁਖਿ ਸਿਵਘਰਿ ਜਾਈਐ। ” 
- ਪੁਭਾ ੧, ੬, ੪:੧ (1329) 
ਸਿਵ ਨਗਰੀ -- ਆਤਮਕ ਮੰਡਲ, ਪ੍ਰਭੂ ਦੀ ਨਗਰੀ 
“ਸਿਵ ਨਗਰੀ ਮਹਿ ਆਸਣਿ ਬੈਸਉ ਕਲਪ ਤਿਆਗੀ ਬਾਦੰ। ”” 
- ਆਸਾ ੫, ੩੭, ੨੯੧ (360) 
“ਸਿਵ ਨਗਰੀ ਮਹਿ ਆਸਣਿ ਬੈਸੇ ਗੁਰ ਸਬਦੀ ਜੋਗੁ ਪਾਈ। ” (ਭਾਵ ਸਤਿਸੰਗ) 
- ਰਾਮ ੩, ਅਸ ੨, ੧੧੧੧ (909) 


ਸਿਵਪੁਰਿ --- ਵਾਹਿਗੁਰੂ ਦਾ ਦੇਸ, ਆਤਮਿਕ ਮੰਡਲ 
“ਸੋ ਅਉਧੂਤੀ ਸਿਵ ਪੁਰਿ ਚੜੈ । ” 





707 


- ਰਾਮ ੩, ਵਾਰ ੧੨ਸ, ੧, ੩:੪(952) 


ਸਿਵਪੁਰੀ ---- (1)ਸ਼ਿਵ ਜੀ ਦਾ ਨਿਵਾਸ ਅਸਥਾਨ, ਕੈਲਾਸ਼ ਪਰਬਤ ਭਾਵ ਦੇਵ ਲੋਕ 
“ਸਿਵ ਪੁਰੀ ਕਾ ਹੋਇਗਾ ਕਾਲਾ” 
- ਗਉਂ ੫, ਅਸ ੪, ੨:੩ (237) 
(2) ਕਾਂਸ਼ੀ, ਬਨਾਰਸ 
“ਸਗਲ ਜਨਮੁ ਸਿਵਪੁਰੀ ਗਵਾਇਆ। ”” 
- ਗਉਂ ਕਬ, ੧੫, ੨:੧ (326) 
ਸਿਵਰਹੁ ---- ਸਿਮਰੋ, ਸਿਮਰਣ ਕਰੋ 
“ਤਿਤੁ ਘਰੁ ਗਾਵਹੁ ਸੋਹਿਲਾ ਸਿਵਰਹੁ ਸਿਰਜਣਹਾਰੋ । ? 
- ਗਉ ੧, ੨0, ੧:੨ (157) 
ਸਿਮਰ, ਜਪ 
“ਸੋਈ ਪੁਰਖੁ ਸਿਵਰਿ ਸਾਚਾ ਜਾ ਕਾ ਇਕੁ ਨਾਮੁ ਅਛਲੁ ਸੰਸਾਰੇ। ? 
- ਸਵ ੩, ੧੧ (1392) 


- ਧਨਾ ੧, ੩, ੧:੧ (661) 
ਸਿਵਰਿਹੁ - 


“ਤਿਤੁ ਘਰਿ ਗਾਵਹੁ ਸੋਹਿਲਾ ਸਿਵਰਿਹੁ ਸਿਰਣਹਾਰੋ। ” 
- ਗਉ ੧. ਸੌਹ ੧, ੧:੨(12) 


ਸਿਵ ਲੋਕਹਿ -- ਸਿਵ (ਸ਼ਿਵਜੀ) ਦੇ ਦੇਸ਼ ਵਿਚ 
“ਇੰਦੂ ਲੋਕ ਸਿਵ ਲੋਕਹਿ ਜੈਬੋ। ” 
- ਧਨਾ ਕਬ, ੪, ੧੧ (692) 
ਸ਼ਿਵ ਜੀ, ਵੇਖੋ “ਸਿਵ” (3) 
“ਸਿਵਾਸਕਤਿ ਸੰਬਾਦੰ । ”” 
- ਗੋਂਡ ਨਾਮ, ੧, ੪:੧ (873) 
ਪ੍ਰਭੂ, ਅਕਾਲ ਪੁਰਖ, ਵੇਖੋ “ਸਿਵ (2) 
“ਸਿਵਿ ਸਕਤਿ ਮਿਟਾਈਆ ਚੂਕਾ ਅੰਧਿਆਰਾ। ” 
- ਗਉ ੩, ੩੮, ੧:੩ (163) 


(1)ਸਿਮਰਦੀ ਹੈ 
“ਜੈਸੀ ਤਰੁਣਿ ਭਤਾਰ ਉਰਝੀ ਪਿਰਹਿ ਸਿਵੈ ਇਹੁ ਮਨੁ ਲਾਲ ਦੀਜੈ । ” 
ਆਸਾ ੫, ਛੰਤ ੪, ੪੨ (455) 
(2) ਪ੍ਰਭੂ ਦੇ, ਵੇਖੋ “ਸਿਵ (2) 
“ਉਲਟੀ ਸਕਤਿ ਸਿਵੈ ਘਰਿ ਆਈ ਮਨਿ ਵਸਿਆ ਹਰਿ ਅੰਮ੍ਰਿਤ ਨਾਉ। ”? 
- ਸੂਹੀ ੩, ਵਾਰ ੩ਸ, ੩, ੧:੪ (786) 





708 


“ਲੰਕਾ ਸਾ ਕੋਟੁ ਸਮੁੰਦ ਸੀ ਖਾਈ। ”? 
- ਆਸਾ ਕਬ, ੨੧, ੧੧ (481) 
“ਜਿਹ ਸਿਮਰਤ ਗਨਕਾ ਸੀ ਉਧਰੀ ਤਾ ਕੋ ਜਸੁ ਉਰਧਾਰੋ। ” 
- ਸੋਰ ੯, ੪, ੧੨ (632) 
(2) ਵਲੋ 
“ਸੀਖ ਸਿਖਾਇ ਰਹਿਓ ਅਪਨੀ ਸੀ ਦੁਰਮਤਿ ਤੇ ਨ ਟਰੈ । ” 
- ਦੇਵ ੯, ੧, ੧ :੧ (536) 
(3) ਪ੍ਰਕਾਰ 
“ਅਨਾਜੁ ਮਾਗਉ ਸਤ ਸੀ ਕਾ। ” 
- ਧਨਾ ਧੰਨਾ, ੧, ੧:੪ (695) 
(4) ਹੋਣ ਦੀ ਭੂਤਕਾਲ ਬੋਧਕ, ਵੇਖੋ “ਸੀਓ” 
“ਕਿਥਹੁ ਆਇਆ ਕਹ ਗਇਆ ਕਿਹੁ ਨ ਸੀਓ ਕਿਹੁ ਸੀ। ” 
- ਮਲਾ ੧, ਵਾਰ ੨0ਸ, ੧, ੨:੩ (1287) 


- ਗਉ ਕਬ, ਬਾਅ ੩੩੪੧ (342) 


“ਅਚਰਜੁ ਭਇਆ ਜੀਵ ਤੇ ਸੀਉ। ”” 
- ਗਉ ਕਬ, ਥਿਤੀ ੧੩:੨ (344) 


“ਜਬ ਕਛੁ ਨ ਸੀਓ ਤਬ ਕਿਆ ਕਰਤਾ ਕਵਨ ਕਰਮ ਕਰਿ ਆਇਆ। ” 
- ਸੂਹੀ ੫, ੫੩, ੧:੧ (748) 


“ਨਾਮੇ ਕੇ ਸੁਆਮੀ ਸੀਅ ਬਹੋਰੀ ਲੰਕ ਭਭੀਖਣ ਆਪਿਓ ਹੋ । ”” 
- ਸੋਰ ਨਾਮ, ੨, ੪੨ (657) 


“ਖਿੰਥਾ ਇਹੁ ਤਨੁ ਸੀਅਉ ਅਪਨਾ ਨਾਮੁ ਕਰਉ ਆਧਾਰੁ । ” 
- ਰਾਮ ਕਬ, ੭, ੧੨ (970) 


““ਜਦਹੁ ਸੀਆ ਵੀਆਹੀਆ ਲਾੜੇ ਸੋਹਨਿ ਪਾਸਿ। ”” 
- ਆਸਾ ੧, ਅਸ ੧੧, ੨੧ (417) 


- ਆਸਾ ਫਰ, ੨, ੬੧੨ (488) 





709 


- ਗਉਂ ੧, ਅਸ ੯, ੫:੨ (224) 


“ਕਾਮ ਸੁਆਇ ਗਜ ਬਸਿ ਪਰੇ ਮਨ ਬਉਰਾ ਰੇ ਅੰਕਸੁ ਸਹਿਓ ਸੀਸਿ। ” 

- ਗਉਂ ਕਬ, ੫੭, ੧:੨ (336) 
ਸੀਸੁ - 
“ਉਨ ਸਤਿਗੁਰ ਆਗੈ ਸੀਸੁ ਨ ਬੇਚਿਆ ਓਇ ਆਵਹਿ ਜਾਹਿ ਅਭਾਗੇ । ” 

- ਗਉਂ ੪, ੬੨, ੪:੧ (172) 
“ਕਬੀਰ ਜਉ ਤੁਹਿ ਸਾਧ ਪਿਰੰਮ ਕੀ ਸੀਸੁ ਕਾਟਿ ਕਰਿ ਗੋਇ। ? (ਅਹੰਕਾਰ 
ਤਿਆਗ ਕੇ) 

- ਸਲੋ ਕਬ, ੨੩੯੧ (1377) 


(ਬ੍ਰਹਮਾ) ਦਾ ਸਿਰ ਧਾਰਨ ਵਾਲਾ, ਸ਼ਿਵ, ਜਿਸ ਦੇ ਹੱਥ ਨੂੰ ਬ੍ਰਹਮਾ ਦਾ ਸਿਰ ਚੰਬੜ 
ਗਿਆ, ਪੌਰਾਣਿਕ ਵਾਰਤਾ ਹੈ-ਬ੍ਰਹਮਾ ਆਪਣੀ ਹੀ ਧੀ ਉਤੇ ਮੋਹਿਤ ਹੋ ਗਿਆ। ਜਿਸ 
ਪਾਸੇ ਵੱਲ ਜਾਵੇ ਉਧਰ ਹੀ ਆਪਣਾ ਨਵਾਂ ਮੂੰਹ ਸਿਰਜ ਲਵੇ। ਉਹ ਅਕਾਸ਼ਾਂ ਵੱਲ ਉਡੀ 
ਤਾਂ ਬ੍ਰਹਮਾ ਨੇ ਆਪਣਾ ਪੰਜਵਾਂ ਮੂੰਹ ਉਪਰ ਵੱਲ ਸਿਰਜ ਲਿਆ। ਸ਼ਿਵਜੀ ਨੇ ਇਹ ਸਿਰ 
ਆਪਣੇ ਨਹੂੰ ਨਾਲ ਵੱਢ ਦਿੱਤਾ ਪਰ ਇਹ ਉਸ ਦੇ ਹੱਥ ਨਾਲ ਹੀ ਚੰਬੜ ਗਿਆ। 
“ਸੀਸੁਧਰਨਿ ਸਹਸ ਭਗ ਗਾਮੀ। ”” 

- ਜੈਤ ਰਵਿ, ੧, ੪:੨ (710) 


- ਮਲਾ ੧, ਵਾਰ ੨੨ਸ, ੧, ੨੫ (1288) 


““ਸੀਹਾ ਬਾਜਾ ਚਰਗਾ ਕਹੀਆ ਏਨਾ ਖਵਾਲੇ ਘਾਹ। ” 
- ਮਾਝ ੧, ਵਾਰ ੧੪ਸ, ੧, ੧:੧ (144) 
ਸੀਹੁ - 
“ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ। ”” 
- ਆਸਾ ੧, ੩੯, ੨੧ (360) 
(ਅ. ਸਿਕਾ) ਸਿਕੇ 
“ਲਖਿਮੀ ਕੇਤਕ ਗਨੀ ਨ ਜਾਈਐ ਗਨਿ ਨ ਸਕਉ ਸੀਕਾ। ”” 


- ਗੂਜ ੫, ਅਸ ੧, ੫੧੨ (507) 


ਸਿਖਿਆ 
“ਸਾਚੈ ਗੁਰ ਕੀ ਸਾਚੀ ਸੀਖ।” 


- ਗਉ ੧, ੫. ੩:੧ (152) 





710 


“ਆਨ ਉਪਾਵ ਜੇਤੇ ਕਿਛੁ ਕਹੀਅਹਿ ਤੇਤੇ ਸੀਖੇ ਪਾਵਤ । ”” 
- ਸਾਰ ੫, ੯, ੩:੧ (1205) 


ਆਭੂਸ਼ਨ, ਸਜਾਵਟ ਵੇਖੋ “ਸਿੰਗਾਰ” 
“ਸਭਿ ਰਸ ਭੋਗਣ ਬਾਦਿ ਹਹਿ ਸਭਿ ਸੀਗਾਰ ਵਿਕਾਰ। ”” 
- ਸਿਰੀ ੧, ੧੩, ੫:੧ (19) 
“ਕਿਆ ਤੁ ਰਤਾ ਦੇਖਿ ਕੈ ਪੁਤ ਕਲਤ਼ ਸੀਗਾਰ। ” ਸਜਾਵਟ 
੍‌੍ - ਸਿਰੀ ੫, ੭੧, ੧੧ (142) 
ਹੋਰ ਰੂਪ: 
ਸੰਹੈਗਾਰ - 
“ਕੀਨੋ ਰੀ ਸਗਲ ਸੰਹੋਗਾਰ। ? 
- ਮਲਾ ੫, ੨੩, ੧":੨ (1271) 
ਸੰਹੈਗਾਰ - 
“ਮਜਨੁ ਝੁਠਾ ਚੰਡਾਲ ਕਾ ਫੋਕਟ ਚਾਰ ਸੱਹੈਗਾਰ । ? 
੍‌ - ਪ੍ਰਭਾ ੧, ਅਸ ੩, ੨:੪ (1343) 


ਸੀਗਾਰਾ - 
“ਜਉ ਮੈ ਕੀਓ ਸਗਲ ਸੀਗਾਰਾ। ”? 


- ਆਸਾ ੫, ੧੧, ੧੧ (373) 
ਸੰੈਗਾਰਾ - 
“ਕਾਪਰੁ ਪਹਿਰਿ ਕਰਹਿ ਸੱਹੈਗਾਰਾ। ”” 
- ਭੈਰ ਨਾਮ, ੮, ੩੨ (1165) 
ਸੀਗਾਰਿ - 
“ਸਬਦਿ ਰਤੀਆ ਸੋਹਾਗਣੀ ਸਚੈ ਸਬਦਿ ਸੀਗਾਰਿ। ? 
- ਸਿਰੀ ੩, ੬੨, ੨੧ (38) 
“ਪਭ ਆਪਿ ਸੀਗਾਰਿ ਸਵਾਰਨਹਾਰ। ” (ਸ਼ਿਗਾਰ ਕੇ) 
- ਆਸਾ ੫, ੫੨, ੪੧੨ (384) 
ਸੀਗਾਰਿਆ 


“ਜਿਨਿ ਤਨੁ ਮਨੁ ਸਾਜਿ ਸੀਗਾਰਿਆ ਤਿਸੁ ਸੇਤੀ ਲਿਵ ਲਾਇ। ” 
- ਸਿਰੀ ੧, ਅਸ ੧੪, ੧":੨ (62) 
ਸੀਗਾਰੀ - 
“ਮਨ ਅਸਵਾਰ ਜੈਸੇ ਤੁਰੀ ਸੀਗਾਰੀ। ? 
- ਗਉ ੫, ੧੬੦, ੧:੧ (198) 
ਸੀਗਾਰੀਆ - 
“ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ । ”” 
- ਸਿਰੀ ੧, ੧੦, ੨੨ (17) 
ਸੀਗਾਰੀਐ - 
“ਬਿਨੁ ਪਿਰ ਧਨ ਸੀਗਾਰੀਐ ਜੋਬਨੁ ਬਾਦਿ ਖੁਆਰੁ । ” 
- ਸਿਰੀ ੧, ਅਸ ੯, ੧:੧ (58) 
ਸੀਗਾਰੁ - 
“ਮੁੰਧੇ ਪਿਰ ਬਿਨੁ ਕਿਆ ਸੀਗਾਰੁ । ? 





711 


- ਸਿਰੀ ੧, ੧੩, ੧":੧ (18) 


ਸੰੱਤੋਗਾਰੁ - 
“ਬਿਨੁ ਪਿਰ ਕਾਮਣਿ ਕਰੇ ਸੱਤੋਗਾਰੁ। ? 


- ਮਲਾ ੩, ਅਸ ੩, ੨੧ (1277) 
ਸੀਗਾਰੇ - 
“ਕਾਮਣਿ ਬਿਨਉਂ ਕਰੇ ਜੀਉ ਸਚਿ ਸਬਦਿ ਸੀਗਾਰੇ। ? 

- ਗਉ ੩. ਛੰਤ ੩, ੩:੨ (245) 
ਸੰੱਹੋਗਾਰੋ - 
“ਹਰਿ ਕਾ ਨਾਮੁ ਰਿਦੈ ਵਸਾਏ ਐਸਾ ਕਰੇ ਸੰਤੈਗਾਰੋ। ? 

- ਗਉ ੩, ਛੰਤ ੨, ੩:੫ (244) 
ਸੀਗਾਰੋ - 


“ਨਹ ਦੇਖਿਓ ਰੂਪ ਰੰਗ ਸੀਗਾਰੋ। ” 

- ਆਸਾ ੫, ੭, ੧੨ (372) 
ਸਿੰਗ, ਵੇਖੋ “ਸੀ? 
“ਦੇਵਲ ਮਧੇ ਲੀਗੁ ਆਛੈ ਲੀਗੁ ਸੀਗੁ ਹੀਗੁ ਗੋ। ? 

- ਟੋਡੀ ਨਾਮ, ੩, ੨੨ (718) 
ਹੋਰ ਰੂਪ: 
ਸੰਤੋਗੁ - 
“ਬਾਣੀਏ ਕੇ ਘਰ ਹੰਤਗੁ ਆਛੈ ਭੈਸਰ ਮਾਥੈ ਸੰਤਗੁਗੋ । ” 

- ਟੋਡੀ ਨਾਮ, ੩, ੨੧ (718) 
(ਸੰ.) ਛੇਤੀ, ਸ਼ੀਘਰ, ਫੁਰਤੀ ਨਾਲ 
““ਸੀਘਰ ਕਾਰਜੁ ਲੇਹੁ ਸਵਾਰਿ। ? 

- ਗਉਂ ੫, ੭੩, ੧":੨ (176) 


“ਬਿਨੁ ਸਿਮਰਨ ਜੈਸੇ ਸੀ ਛਤਾਰਾ। ” 

- ਗਉਂ ੫, ਅਸ ੭, ੪:੧ (239) 
(ਫਾ. ਸੀਚਾਠੇ) (ਸੀਚਗਨਾ) ਲਾਲ ਰੰਗ ਦੇ ਸਿਰ ਵਾਲਾ ਇਕ ਸ਼ਿਕਾਰੀ ਪੰਛੀ ਜੋ ਬਾਜ਼ 
ਤੋਂ ਛੋਟਾ ਪਰ ਸ਼ਿਕਰੇ ਤੋ ਵੱਡਾ ਹੁੰਦਾ ਹੈ 
“ਸੀਚਾਨੇ ਜਿਉ ਪੰਖੀਆ ਜਾਲੀ ਬਧਿਕ ਹਾਥਿ। ? 

- ਸਿਰੀ ੧, ਅਸ ੪, ੩:੧ (55) 


“ਨਾਨਕ ਕਹੂ ਨ ਸੀਝਈ ਬਿਨੁ ਨਾਵੈ ਪਤਿ ਜਾਇ। ” 
- ਗਉ ੫. ਸੁਖ ਪਸ:੨ (268) 
ਹੋਰ ਰੂਪ: 
ਸੀਝਸਿ - 
“ਖੋਟੇ ਜਾਤਿ ਨ ਪਤਿ ਹੈ ਖੋਟਿ ਨ ਸੀਝਸਿ ਕੋਇ। ” 





712 


- ਸਿਰੀ ੧, ੨੩, ੩:੨ (23) 
ਸੀਝਹਿ - 
““ਰਣਿ ਦਰਗਹਿ ਤਉ ਸੀਝਹਿ ਭਾਈ। ” 
- ਗਉਂ ੫. ਬਾਅ ੪੪:੩ (259) 
ਸੀਝਿਆ - 
“ਸੋਧਤ ਸੋਧਤ ਸੋਧਤ ਸੀਝਿਆ। ? 
- ਗਉ ੫. ਸੁਖ ੧੪, ੫:੭ (281) 
ਸੀਝੀਐ - 
“ਣਾਣਾ ਰਣ ਤੇ ਸੀਝੀਐ ਆਤਮ ਜੀਤੈ ਕੋਇ। ”? 
- ਗਉ ੫. ਬਾਅ ੩, ੧:੧ (256) 
ਸੀਝੁ, ਸੀਝੈ - 
“ਅਬ ਤੁ ਸੀਝੁ ਭਾਵੈ ਨਹੀ ਸੀਝੈ । ”” 
੍‌ - ਰਾਮ ੫. ਅਸ ੨. ੬:੩ (913) 


(ਸੰ.) ਠੰਢ, ਸਰਦੀ, ਵੇਖੋ “ਸੀਤੁ ” 
“ਅਗਨਿ ਸੀਤ ਕਾ ਲਾਹਸਿ ਦੂਖ। ” 

- ਗਉਂ ੫, ੭੯, ੨:੩ (179) 
“ਸੀਤ ਮੰਦ ਸੁਗੰਧ ਚਲਿਓ ਸਰਬ ਥਾਨ ਸਮਾਨ। ? (ਸੀਤਲ, ਠੰਢੀ) 

- ਮਾਰੂ ੫, ਅਸ ੩, ੬:੧ (1018) 

(2) (ਸੰ.) ਠੰਢ ਦੀ ਰੁੱਤ, ਸਰਦੀ ਦਾ ਮੌਸਮ 
“ਉਸਨ ਸੀਤ ਸਮਸਰਿ ਸਭ ਤਾ ਕੈ । ? 

- ਗਉ ੫. ਬਾਅ ੫:੬ (251) 
(3) (ਸੰ.) ਸੀਤਾ, ਪਰੋਇਆ ਹੋਇਆ, ਗੰਢਿਆ ਹੋਇਆ 


- ਨਟ ੫, ੧੦, ੧੧੨ (980) 


“ਤਉ ਸਹ ਚਰਣੀ ਮੈਡਾ ਹੀਅੜਾ ਸੀਤਮੁ ਹਰਿ ਨਾਨਕ ਤੁਲਹਾ ਬੇੜੀ। ” 
- ਗੂਜ ੫, ਵਾਰ ੯ਸ, ੫, ੧:੨ (520) 


(ਸੰ.) ਠੰਢਾ, ਠੰਢੀ 
“ਸੀਤਲ ਸਾਂਤਿ ਸਹਜ ਸੁਖੁ ਪਾਇਆ ਠਾਢਿ ਪਾਈ ਪ੍ਰਭਿ ਆਪੇ ਜੀਉ। ”” 

- ਮਾਝ ੫, ੩੪, ੧:੩ (104) 
“ਸੀਤਲੁ ਭਏ ਕੀਨੀ ਪ੍ਰਭੁ ਦਾਤਿ। ” 

- ਗਉਂ ੫, ੧੨੮, ੧੨ (191) 
ਹੋਰ ਰੂਪ: 
ਸੀਤਲੰ - 
“ਨਹ ਸੀਤਲ ਚੰਦੁ ਦੇਵਹ ਨਹ ਸੀਤਲੰ ਬਾਵਨ ਚੰਦਨਹ । ? 

- ਸਸ ੫. ੩੯੯੧ (1357) 

ਸੀਤਲਈ - 





713 


“ਏਕੁ ਬੋਲੁ ਭੀ ਖਵਤੋ ਨਾਹੀ ਸਾਧ ਸੰਗਤਿ ਸੀਤਲਈ। ” (ਠੰਢਾ/ਸ਼ਾਂਤ ਸੁਭਾ ਹੋ ਗਿਆ 
ਹਾਂ) 
ਸੀਤਲੰਤ - 
“ਸੀਤਲੰਤ ਰਿਦਾਯੰ ਦਿੜੁ ਸੰਤ ਗਿਆਨੰ। ”? 
- ਸਸ ੫, ੧੩੧੪ (1355) 
ਸੀਤਲਤਾ - 
: ਰੁ ਭੁਯੰਗਮ ਬੇਢਿਓ ਤ ਸੀਤਲਤਾ ਨ ਤਜੰਤ। ” (ਠੰਢਕ) 
- ਸਲੋ ਕਬ, ੧੭੪੨ (1373) 
(1) (ਸੰ.) ਚੇਚਕ ਦੀ ਬੀਮਾਰੀ, ਹਿੰਦੂ ਮਤ ਅਨੁਸਾਰ ਚੀਚਕ ਦੀ ਬਿਮਾਰੀ ਦੀ ਦੇਵੀ 
ਦਾ ਨਾਂ ਜੋ ਸੁਨਹਿਰੀ ਰੰਗ ਦੀ, ਖੋਤੇ ਉਤੇ ਸਵਾਰ, ਹੱਥ ਵਿਚ ਝਾੜੂ, ਮਥੇ ਉਪਰ ਛੱਜ 
ਤੇ ਲਾਲ ਰੰਗ ਦੇ ਬਸਤਰਾਂ ਵਾਲੀ ਮੰਨੀ ਜਾਂਦੀ ਹੈ 
“ਸੀਤਲਾ ਤੇ ਰਖਿਆ ਬਿਹਾਰੀ। ” 
- ਗਉਂ ੫, ੧੭੨, ੧:੧ (200) 
(2) ਠੰਢਾ - 
“ਸੀਤਲਾ ਸੁਖ ਸਾਂਤਿ ਮੂਰਤਿ ਸਿਮਰਿ ਸਿਮਰਿ ਨਿਤ ਧਿਆਇ। ”” 
- ਕਾਨ ੫, ੧੧, ੧":੨ (1300) 
“ਸੀਤਲਾ ਹਰਿ ਨਾਮੁ ਤੇਰਾ। ” 
- ਕਾਨ ੫, ੧੭, ੨੧੧ (1301) 
ਹੋਰ ਰੂਪ: 
ਸੀਤਲਾਇਓ - 
“ਬਲਤੋ ਜਲਤੋ ਤਉਕਿਆ ਗੁਰ ਚੰਦਨੁ ਸੀਤਲਾਇਓ। ” ਠੰਢਾ 
- ਗਉ ੫, ਅਸ ੧੪, ੧:੧ (241) 
ਸੀਤਲਾਇਆ - 
“ਹਰਿ ਗੁਣ ਗਾਇ ਮੇਰਾ ਮਨੁ ਸੀਤਲਾਇਆ। ” (ਠੰਢਾ ਹੋਇਆ) 
- ਮਾਝ ੫, ੩੧, ੪:੨ (103) 
ਸੀਤਲਾਇਣਾ - 
“ਪਾਰਬ੍ਰਹਮ ਅਪਰੰਪਰ ਸਤਿਗੁਰ ਜਿਸੁ ਸਿਮਰਤ ਮਨੁ ਸੀਤਲਾਇਣਾ। ” 
- ਮਾਰੂ ੫, ਸੋਲਾ ੭, ੧੦੦੩ (1078) 
ਸੀਤਲਾਗਉ - 
“ਕਹੁ ਨਾਨਕ ਤਿਨਿ ਪਾਇਆ ਤਨੁ ਮਨੁ ਸੀਤਲਾਗਉ। ” 
- ਬਿਲਾ ੫, ੩੨, ੪:੨ (808) 
ਸੀਤਲਾਗਿਓ - 
“ਦਿਸਟਿ ਭਈ ਤਬ ਭੀਤਰਿ ਆਇਓ ਮੇਰਾ ਮਨੁ ਅਨਦਿਨੁ ਸੀਤਲਾਗਿਓ। ”” 
- ਸਾਰ ੫. ੫. ੪੧੧ (1204) 


(1) ਠੰਢਾ, ਸ਼ਾਂਤ, ਵੇਖੋ “ਸੀਤਲ? 


“ਮਨੁ ਤਨੁ ਸੀਤਲੁ ਸਾਚ ਸਿਉ ਸਾਸੁ ਨ ਬਿਰਥਾ ਕੋਇ। ” 
- ਸਿਰੀ ੩, ੫੫, ੧:੪ (35) 


“ਮਾਰੂ ਤੇ ਸੀਤਲੁ ਕਰੇ ਮਨੂਰਹੁ ਕੰਚਨੁ ਹੋਇ। ” 





714 


- ਮਾਰੂ ੩, ੫, ੧:੧ (994) 
(“ਮਹਾਨਕੋਸ਼! ਇਹ “ਸੀਤਲੁ ਦੇ ਅਰਥ ਸੇਚਿਤ ਜਲ” ਅਥਵਾ “ਜਲ ਸੇਚਿਤ” ਦਾ 
ਸੰਖੇਪ ਮੰਨਦਾ ਹੈ) 
(2) ਆਰਾਮ ਵਾਲਾ, ਸ਼ਾਂਤ 
“ਸਾਗਰੁ ਸੀਤਲੁ ਗੁਰ ਸਬਦ ਵੀਚਾਰਿ। ” 
- ਮਲਾ ੧, ਅਸ ੪, ੧:੩ (1275) 
ਹੋਰ ਰੁਪ: 


“ਪਤਿਤ ਪਾਵਨ ਠਾਕੁਰ ਨਾਮੁ ਤੁਮਰਾ ਸੁਖਦਾਈ ਨਿਰਮਲੁ ਸੀਤਲੋਹੀ। ” 
- ਗਉਂ ੧, ੧੨੯, ੨੧ (207) 


“ਸਸੀਤੜਾ ਮੰਨ ਮੰਝਾਹਿ ਪਲਕ ਨ ਥੀਵੈ ਬਾਹਰਾ । ”” 
- ਜੈਤ ੫, ਵਾਰ ੧੩ਸ, ੫, ੨:੧ (708) 
(1) ਸੀਤਾ ਹੋਇਆ 
“ਤਿਥੈ ਸੀਤੋ ਸੀਤਾ ਮਹਿਮਾ ਮਾਹਿ। ”” 
- ਜਪੁ ੧, ੩੭੪੫ (8) 
(“ਸ਼ਬਦਾਰਥ” ਇਸ ਦੇ ਅਰਥ “ਸੀਤਾ” ਰਾਮਚੰਦਰ ਜੀ ਦੀ ਪਤਨੀ ਅਥਵਾ ਬਹਾਦਰ 
ਇਸਤਰੀਆਂ ਦੇ ਪ੍ਰਤੀਕ ਵਜੋ' ਕਰਦਾ ਹੈ) 
“ਹਉਮੈ ਮਾਰਿ ਨਿਵਾਰਿਆ ਸੀਤਾ ਹੈ ਚੋਲਾ। ” 
- ਸੂਹੀ ੧, ੪, ੪੨ (729) 
(2) ਭਗਵਾਨ ਰਾਮ ਦੀ ਪਤਨੀ ਰਾਜਾ ਜਨਕ ਦੀ ਪੁੱਤਰੀ 
“ਗਾਵਨਿ ਸੀਤਾ ਰਾਜੇ ਰਾਮ। ”? 
- ਆਸਾ ੧, ਵਾਰ ਪਸ, ੧, ੨:੮ (465) 
“ਸੀਤਾ ਲਖਮਣੁ ਵਿਛੁੜਿ ਗਇਆ। ” 
- ਰਾਮ ੩, ਵਾਰ ੧੪ਸ, ੧, ੧:੬ (954) 
ਠੰਢ, ਵੇਖੋ “ਸੀਤ” (1) 
“ਨਾ ਇਸੁ ਉਸਨੁ ਨਹੀ ਇਸੁ ਸੀਤੁ । ” 
- ਗੋਂਡ ੫, ੨੧, ੨:੧ (868) 


“ਮਨੁ ਧਨੁ ਜੀਉ ਪਿੰਡੁ ਸਭੁ ਤੁਮਰਾ ਇਹੁ ਤਨੁ ਸੀਤੋ ਤੁਮਰੈ ਧਾਨ। ” 
- ਸਾਰ ੫. ੬੪, ੧":੨ (1217) 


“ਤਿਥੈ ਸੀਤੋ ਸੀਤਾ ਮਹਿਮਾ ਮਾਹਿ। ? 
- ਜਪੁ ੧, ੩੭੧੫ (8) 


- ਗੋਂਡ ੫, ੪, ੩:੩ (863) 





715 


“ਅਪੁਸਟ ਬਾਤ ਤੇ ਭਈ ਸੀਧਰੀ ਦੂਤ ਦੁਸਟ ਸਜਨਈ। ”” 
- ਆਸਾ ੫. ੧੨੪, ੧੯੧ (402) 


(1) ਸਿੱਧਾ (ਉਲਟੇ ਦੇ ਵਿਰੁਧ) 
“ਸੀਧਾ ਛੋਡਿ ਅਪੁਠਾ ਬੁਨਨਾ। ? 
੍‌੍ - ਗਉ ੫, ੯੮, ੩:੨ (185) 
(2) ਸਿਧਾ (ਮੂਧੇ ਦੇ ਵਿਰੁੱਧ) ਵੇਖੋ “ਸੀਧੈ” 
“ਜਾਸੁ ਜਪਤ ਕਮਲੁ ਸੀਧਾ ਹੋਇ। ” 
- ਗਉਂ ੫, ਅਸ ੨, ੭:੪ (236) 
(3) ਸਿਧਾ (ਵਿੰਗ ਟੇਢ ਰਹਿਤ) ਵੇਖੋ “ਸੀਧੈ ? 
“ਮਹਾ ਉਦਿਆਨ ਅੰਧਕਾਰ ਮਹਿ ਜਿਨਿ ਸੀਧਾ ਮਾਰਗੁ ਦਿਖਾਯਾ। 
- ਧਨਾ ੫, ੮, ੧:੨ (672) 
(4) ਆਟਾ (ਮਹਾਨਕੋਸ਼ ਇਸ ਦੇ ਅਰਥ “ਲੂਣ” ਕਰਦਾ ਹੈ ਅਤੇ ਇਸ ਦੀ 
ਵਿਉਤਪਤੀ ਸੰਸਕਿਤ ਸ਼ਬਦ ਤੋ ਮੰਨਦਾ ਹੈ ।) 
“ਦਾਲਿ ਸੀਧਾ ਮਾਗਉ ਘੀਉ।”” 
- ਧਨਾ ਧੰਨਾ, ੧, ੧:੧ (695) 


ਆ 


ਸਿੱਧੀ, ਸਫਲਤਾ 
“ਕਿਪਾਲ ਦਇਆਲ ਗੋਪਾਲ ਗੋਬਿਦ ਜੋ ਜਪੈ ਤਿਸੁ ਸੀਧਿ। ” 
- ਮਾਰੂ ੫, ੨੬, ੨:੧ (1006) 
(1) ਸੁਧ ਕਰਦਾ, ਕਪਟ ਰਹਿਤ ਕਰਦਾ ਹੈ 
“ਗੁਰਮੁਖਿ ਪ੍ਰਾਣੀ ਅਪਰਾਧੀ ਸੀਧੇ । ”” 
- ਗਉਂ ੩, ਅਸ ੫, ੨:੧ (231) 
(“ਦਰਪਣ ” ਇਸ ਦੇ ਅਰਥ “ਸਿਝੇ ਜਾਂਦੇ ਹਨ” ਕਰਦਾ ਹੈ) 
(2) ਸਫਲ ਹੋਏ, ਸਿਧੀ ਨੂੰ ਪ੍ਰਾਪਤ ਹੋਏ 
“ਮੇਰਾ ਪੁਭੁ ਪਾਇਆ ਗੁਰ ਕੈ ਸਬਦਿ ਸੀਧੇ। ” 
- ਗਉਂ ੩, ਅਸ ੫, ੨:੩ (231) 
(3) ਲਭ ਪਿਆ 
“ਵਡੇ ਭਾਗਿ ਗੁਰੁ ਸਤਿਗੁਰੁ ਪਾਇਆ ਵਿਚਿ ਕਾਇਆ ਨਗਰ ਹਰਿ ਸੀਧੇ। ”” 
- ਬਸੰ ੪, ੫, ੧":੨ (1179) 


(1) ਸਿਧੇ (“ਮੂਧੇ” ਦੇ ਉਲਟ) 
“ਉਧੇ ਭਾਂਡੇ ਕਛੁ ਨ ਸਮਾਵੈ ਸੀਧੈ ਅੰਮ੍ਰਿਤੁ ਪਰੈ ਨਿਹਾਰ। ” 
੍‌੍ - ਗੂਜ ੧, ਅਸ ੨, ੫:੨ (504) 
(2) ਸਿਧੇ (ਵਿੰਗ ਟੇਢ ਰਹਿਤ) 
“ਰੇ ਮਨ ਡੀਗਿ ਨ ਡੋਲੀਐ ਸੀਧੈ ਮਾਰਗਿ ਧਾਉ। ” 
- ਸਲੋ ੧, ੭:੧ (1410) 


(1) ਸਿਧੀ ਨੰ ਪ੍ਰਾਪਤ ਹੋਏ, ਪਵਿੱਤਰ ਹੋਏ, ਮੁਕਤ ਹੋਏ 
“ਸਤਿਗੁਰ ਤੇ ਕਵਨੁ ਕਵਨੁ ਨ ਸੀਧੋ ਮੇਰੇ ਭਾਈ। ” 





716 


- ਗਉ ੩, ਅਸ ੫. ੮:੧ (231) 
(2) ਸਿਧ ਹੋਣਾ, ਸਫਲਤਾ ਪ੍ਰਾਪਤ ਹੋਣੀ 
“ਕਾਰਜੁ ਸੀਧੋ ਰਿਦੈ ਸਮਾਲਿ। ”? 

- ਬਿਲਾ ੧, ਅਸ ੧, ੪:੪ (831) 
(ਫਾ. ਸੀਨਾ) ਛਾਤੀ 
“ਨਾਮੁ ਜਪਤ ਨਾਨਕ ਜੀਵੈ ਸੀਤਲੁ ਮਨੁ ਸੀਨਾ ਰਾਮ। ”? 

- ਬਿਲਾ ੫. ਛੰਤ ੫, ੨:੪ (848) 


“ਇਉ ਪਤਿ ਪਾਟੀ ਸਿਫਤੀ ਸੀਧੈ ਨਾਨਕ ਜੀਵਤ ਜੀਵੈ। ? 
- ਰਾਮ ੩, ਵਾਰ ੧੯ਸ, ੧, ੧:੪ (955) 
ਠੰਢਾ, ਸੀਤਲ 
“ਕਬੀਰ ਪਾਨੀ ਹੂਆ ਤ ਕਿਆ ਭਇਆ ਸੀਰਾ ਤਾਤਾ ਹੋਇ। ” 
- ਸਲੋ ਕਬ, ੧੪੯੧ (1372) 


(1) ਮਿੱਠਾ/ਸ਼ਾਂਤ, ਨਰਮ ਸੁਭਾ 
“ਸੀਲ ਸੰਜਮਿ ਪ੍ਰਿਅ ਆਗਿਆ ਮਾਨੈ। ” 
- ਗਉ ੫, ੯੯, ੩:੧ (185) 


“ਸਰਬ ਸੀਲ ਮਮੰ ਸੀਲ ਸਰਬ ਪਾਵਨ ਮਮ ਪਾਵਨਹ। ? 
- ਸਸ ੫, ੩੮੧ (1357) 
ਸੀਲਵੰਤਿ - 
“ਪੁੜਵੰਤੀ ਸੀਲਵੰਤਿ ਸੁਹਾਗਣਿ। ”” 
- ਮਾਝ ਪ, ੧੧, ੨:੨ (97) 
ਸੀਲਵੰਤੀ - 
“ਨਿਜ ਭਗਤੀ ਸੀਲਵੰਤੀ ਨਾਰਿ। ”? 
- ਆਸਾ ੫. ੩. ੧੧ (370) 
ਸੀਲਵੰਤੁ - 
“ਦਾਨਾ ਦਾਤਾ ਸੀਲਵੰਤੁ ਨਿਰਮਲੁ ਰੂਪੁ ਅਪਾਰੁ। (ਨਰਮ ਸੁਭਾ ਦੀ) 
- ਸਿਰੀ ੫, ੮੩, ੨੧ (47) 
(2) ਚੰਗਾ/ਸੁੱਚ ਆਚਰਨ/ਸ਼ਿਸ਼ਟਾਚਾਰ 
“ਖਿਮਾ ਗਹੀ ਬ੍ਰਤੁ ਸੀਲ ਸੰਤੋਖੰ। ? 
- ਗਉ ੧, ਅਸ ੭, ੧:੧ (223) 
“ਗੁਣ ਮੰਡੇ ਕਰਿ ਸੀਲੂ ਘਿਉ ਸਰਮੁ ਮਾਸੁ ਆਹਾਰੁ। ” (ਸ਼ਰਾਫਤ) 
- ਬਿਹਾ ੪, ਵਾਰ ੧੨ਸ, ਮਰ, ੧:੫ (553) 
ਹੋਰ ਰੂਪ: 


ਸੀਲੂ - 
“ਸੀਲੂ ਬਿਗਾਰਿਓ ਤੇਰਾ ਕਾਮ। ”” 





717 


- ਆਸਾ ੫, ੧੨, ੪:੪ (374) 
“ਓਸੁ ਸੀਲੁ ਨ ਸੰਜਮੁ ਸਦਾ ਝੂਠੁ ਬੋਲੈ ਮਨਮੁਖਿ ਕਰਮ ਖੁਆਰੁ । ” (ਪਤੀਬ੍ਰਤਾ 
ਧਰਮ) 
- ਸੂਹੀ ੩, ਵਾਰ ੪ਸ, ੩, ੧:੨ (786) 
“ਮਜਨੁ ਸੀਲੂ ਸਚੁ ਰਿਦੈ ਵੀਚਾਰਿ। (ਪਵਿੱਤਰ ਰਹਿਣੀ) 
- ਬਿਲਾ ੧, ਥਿਤੀ ੯:੩ (839) 
(3) ਕਰਨ ਵਾਲ 
““ਸਹਨ ਸੀਲ ਪਵਨ ਅਰੁ ਪਾਣੀ ਬਸੁਧਾ ਖਿਮਾ ਨਿਭਰਾਤੇ। ” (ਸਹਨ ਸੀਲ ਸਹਨ 
ਕਰਨ/ਜਰਨ ਵਾਲਾ) 
- ਮਾਰੂ ੫, ੪, ੨:੧ (999) 
(4) ਸ਼ਾਂਤੀ (ਸ਼ਾਂਤ ਸੁਭਾ) 
“ਜਾ ਕੀ ਦਿਸਟਿ ਅਚਲ ਠਾਣ ਬਿਮਲ ਬੁਧਿ ਸੁਥਾਨੁ ਪਹਿਰਿ ਸੀਲ ਸਨਾਹੁ ਸਕਤਿ 


- ਸਵ ੨, ੪:੩ (1391) 


“ਧ੍ਰੰਮ ਧਨਖੁ ਕਰ ਗਹਿਓ ਭਗਤ ਸੀਲਹ ਸਰਿ ਲੜਿਅਉ। ” (ਸ਼ਾਂਤੀ ਏਤੀਰ) 
- ਸਵ ੩, ੨੧:੨ (1396) 


- ਭੈਰ ਨਾਮ, ੧੦, ੨੪੧੨ (1166) 


“ਇਸੁ ਹਰਿ ਧਨ ਕਾ ਕੋਈ ਸਰੀਕੁ ਨਾਹੀ ਕਿਸੈ ਕਾ ਖਤੁ ਨਾਹੀ ਕਿਸੈ ਕੈ ਸੀਵ ਬੰਨੈ 
ਰੋਲੁ ਨਾਹੀ ਜੇ ਕੋ ਹਰਿ ਧਨ ਕੀ ਬਖੀਲੀ ਕਰੇ ਤਿਸ ਕਾ ਮੁਹੁ ਹਰਿ ਚਹੁ ਕੁੰਡਾ ਵਿਚਿ 
ਕਾਲਾ ਕਰਾਇਆ। ” 

- ਬਿਲਾ ੪, ਵਾਰ ੯:੪ (853) 


- ਆਸਾ ਨਾਮ, ੩, ੨੧ (485) 


“ਸਰਬ ਸੋ ਸੂਖ ਅਨੰਦ ਘਨ ਪਿਆਰੇ ਹਰਿ ਰਤਨੁ ਮਨ ਅੰਤਰਿ ਸੀਵਤੇ। ” (ਸੀਦੇ 
ਪਰੋਂਦੇ) 


- ਸਿਰੀ ੫, ਛੰਤ ੩, ੩:੫ (81) 
ਸੀਵਨਾ - 
“ਬਿਨੁ ਤਾਗੇ ਬਿਨੁ ਸੂਈ ਆਨੀ ਮਨੁ ਹਰਿ ਭਗਤੀ ਸੰਗਿ ਸੀਵਨਾ। ” 
- ਮਾਰੂ ੫, ਅਸ ੬, ੫:੧ (1019) 





718 


ਸੀਵਨਿ - 
“ਸੰਚਨਿ ਰਾਮ ਨਾਮ ਧਨੁ ਰਤਨਾ ਮਨ ਤਨ ਭੀਤਰਿ ਸੀਵਨਿ। ? 
- ਸਾਰ ੫. ੯੧, ੨੧੧ (1222) 


- ਸੋਰ ਰਵਿ, ੬, ੨੧੨ (659) 


“ਲੋਹਾ ਵਢੇ ਦਰਜੀ ਪਾੜੇ ਸੂਈ ਧਾਗਾ ਸੀਵੈ। ” 
- ਰਾਮ ੩, ਵਾਰ ੧੯, ੧, ੧:੩ (955) 


“ਕਵਣੁ ਸੁ ਵੇਲਾ ਵਖਤੁ ਕਵਣੁ ਕਵਣੁ ਥਿਤਿ ਕਵਣੁ ਵਾਰੁ । ” 
- ਜਪੁ ੧, ੨੧੧੯ (4) 
“ਬਾਬਾ ਰੋਵਹਿ ਰਵਹਿ ਸੁ ਜਾਣੀਅਹਿ ਮਿਲਿ ਰੋਵੈ ਗੁਣ ਸਾਰੇਵਾ। ” (ਉਹੀ) 
- ਵਡ ੧, ਅਲਾ ੪, ੪੧ (581) 
“ਜਿਥੈ ਸੁ ਵਸਤੁ ਨ ਜਾਪਈ ਆਪੇ ਵਰਤਉ ਜਾਣਿ। ” (ਉਹ/ਅਸਲ ਵਸਤੂ) 
- ਰਾਮ ੩, ਵਾਰ ੧੬ਸ, ੨, ੨:੩ (954) 
ਹੋਰ ਰੂਪ: 
ਸੋ- 


“ਜਿਨ੍ਹਾ ਪਿਰ ਕਾ ਸੁਆਦੁ ਨ ਅਇਓ ਜੋ ਧੁਰਿ ਲਿਖਿਆ ਸੋ ਕਮਾਹਿ। ? 
- ਆਸਾ ੩, ਅਸ ੩੪, ੨੨ (428) 


(2) ਉਸ ਨੰ 
““ਮਨਹਠਿ ਮਤੀ ਬੂਡੀਐ ਗੁਰਮੁਖਿ ਸਚੁ ਸੁ ਤਾਰਿ। ” (ਪ੍ਰਭੂ ਉਸ ਨੰ ਤਾਰ ਲੈਂਦਾ ਹੈ) 
- ਸਿਰੀ ੧, ੧੬, ੧:੩ (20) 
“ਖੁੰਢਾ ਅੰਦਰਿ ਰਖਿ ਕੈ ਦੇਨਿ ਸੁ ਮਲ ਸਜਾਇ। ”” 
- ਮਾਝ ੧, ਵਾਰ ੧੧ਸ, ੧, ੨:੨ (143) 
(3) ਅਥਵਾ, ਅਤੇ 
“ਨਾਰੀ ਦੇਖਿ ਵਿਗਾਸੀਅਹਿ ਨਾਲੇ ਹਰਖੁ ਸੁ ਸੋਗੁ। ”? 
- ਸਿਰੀ ੧, ਅਸ ੧੫, ੩:੨ (63) 
(4) ਵੀ 
“ਅਜੈ ਸੁ ਜਾਗਉ ਆਸ ਪਿਆਸੀ। ? 
- ਆਸਾ ੧, ੨੬, ੩”":੧ (357) 
“ਅਜੈ ਸੁ ਰੋਵੈ ਭੀਖਿਆ ਖਾਇ। ”? 
- ਰਾਮ ੩, ਵਾਰ ੧੪ਸ, ੧, ੧:੩ (953) 
(5) ਇਸ ਕਰਕੇ 
“ਲਬੁ ਲੋਭੁ ਅਹੰਕਾਰ ਸੁ ਪੀਰਾ। ”” 
- ਆਸਾ ੧, ਅਸ ੭, ੨੧੨ (414) 
“ਮਥੁਰਾ ਜਨ ਜਾਨਿ ਕਹੀ ਜੀਅ ਸਾਚੁ ਸੁ ਅਉਰ ਕਛੂ ਨ ਬਿਚਾਰਨ ਕਉ। ” 
`_ = ਸਵ ੪, ਮਬੁ ੨:੩ (1404) 





719 


(6) ਓਹੀ, ਪਹਿਲੇ ਵਾਲਾ 
“ਤੁਮਹਿ ਸੁ ਕੰਤ ਨਾਰਿ ਹਮ ਸੋਈ। ”” 
- ਆਸਾ ਕਬ, ੩੫, ੩੨ (484) 
(7) ਸੋ 
“ਏਹ ਦੇਹ ਸੁ ਬਾਂਕੀ ਜਿਤੁ ਹਰਿ ਜਾਪੀ ਹਰਿ ਹਰਿ ਨਾਮਿ ਸੁਹਾਵੀਆ। ”” 
- ਵਡ ੪, ਘੋੜੀ ੧, ੧:੫ (575) 


(8) ਜਿਸ ਨ 
“ਤੇਰੋ ਨਹੀ ਸੁ ਜਾਨੀ ਮੋਰੀ। ”” 


- ਟੋਡੀ ੫, ੧੬, ੧":੨ (715) 
(9) ਉਸ 
“ਅਜੈ ਸੁ ਚੋਭ ਕਉ ਬਿਲਲ ਬਿਲਾਤੇ ਨਰਕੇ ਘੋਰ ਪਚਾਹੀ। (ਉਸ ਚੋਭ ਨਾਲ) 
- ਰਾਮ ਕਬ, ੩, ੪੨ (969) 
(10) (ਅਗੇਤਰ ਰੂਪ ਵਿਚ) ਚੰਗੇ, ਸ੍ਰੇਸ਼ਟ ਜਿਵੇ 
“ਭਨਿ ਦਾਸ ਸੁ ਆਸ ਜਗਤੁ ਗੁਰੁ ਕੀ ਪਾਰਸੁ ਭੇਟਿ ਪਰਸੁ ਕਰੁਉ। ” 
- ਸਵ ੪, ਨਲ ੧੧:੪ (1400) 
“ਸੁਰੰਗ ਰੰਗੀਲੇ ਹਰਿ ਹਰਿ ਧਿਆਇ। ”” (ਸੁਹਣੇ ਰੰਗਾਂ ਵਿਚ) 
- ਭੈਰ ਨਾਮ, ੧, ੧":੨ (1163) 
“ਸੁਕਰਣੀ ਕਾਮਣਿ ਗੁਰ ਮਿਲਿ ਹਮ ਪਾਈ। ” (ਉਤਮ ਕਰਣੀ) 
- ਆਸਾ ੫. ੩, ੧":੧ (371) 
“ਝੈਸਿ ਸੁਥਾਨਿ ਕਹਾਂ ਗੁਣ ਤੇਰੇ ਕਿਆ ਕਿਆ ਕਥਉ ਅਪਾਰਾ। ””(ਸੇਸ਼ਟ/ ਪਵਿੱਤਰ 
ਥਾਂ ਤੇ) 
- ਮਲਾ ੧, ੩, ੪੧੧ (1255) 
“ਸੁ ਕਹੁ ਟਲ ਗੁਰੁ ਸੇਵੀਐ ਅਹਿਨਿਸਿ ਸਹਜਿ ਸੁਭਾਇ। ” 
- ਸਵ ੨, ੧੦੫ (1392) 
(11) ਤਾਂ 
“ਅਅਜਹੁ ਸੁ ਨਾਉ ਸੁਮੰਦ਼ ਮਹਿ ਕਿਆ ਜਾਨਉ ਕਿਆ ਹੋਇ। ?” 
- ਸਲੋ ਕਬ, ੩੯੧ (1366) 
“ਫਰੀਦਾ ਗਲੀ ਸੁ ਸਜਣ ਵੀਹ ਇਕੁ ਢੂੰਢੇਂਦੀ ਨ ਲਹਾਂ। ” 
- ਸਲੋ ਫਰ, ੮੭:੧ (1382) 
ਸੁਅਸਤਿ ---- (ਸੰ.) ਅਸ਼ੀਰਵਾਦ, ਕਲਿਆਣ ਹੋਵੇ 
(ਜੈ ਹੋਵੇ ਤੇਰੀ, ਭਾਵ ਮੈ ਤੇਰਾ ਹੀ ਆਸਰਾ ਲੈਂਦਾ ਹਾਂ) 
““ਸੁਅਸਤਿ ਆਥਿ ਬਾਣੀ ਬਰਮਾਉ। ” 
- ਜਪੁ ੧, ੨੧੭ (4) 
(“ਨਿਰਣੈ ” ਇਸ ਦੇ ਅਰਥ “ਕਲਿਆਣ ਸਰੂਪ” ਕਰਦਾ ਹੈ) 
“ਤਿਸੁ ਜੋਹਾਰੀ ਸੁਅਸਤਿ ਤਿਸੁ ਤਿਸੁ ਦੀਬਾਣੁ ਅਭਗੁ। (ਕਲਿਆਣ ਹੋਵੇ) 
- ਆਸਾ ੧, ਵਾਰ ਦਸ, ੧, ੧੮ (467) 


- ਸਿਰੀ ੧, ੧੫, ੨੪੨ (19) 





720 


“ਭਾਰ ਅਠਾਰਹ ਮੇਵਾ ਹੋਵੈ ਗਰੁੜਾ ਹੋਇ ਸੁਆਉ। ”” 
- ਮਾਝ ੧, ਵਾਰ ੯ਸ, ੧, ੨੧ (142) 


ਹੋਰ ਰੂਪ: 
ਸੁਆਇ - 
“ਨਾਮੁ ਬਿਸਾਰਿ ਲਗੈ ਅਨ ਸੁਆਇ। ”” 


- ਗਉਂ ੫, ੧੩੪, ੩:੧ (192) 
(2) ਪ੍ਰਯੋਜਨ, ਉਦੇਸ਼, ਮਨੋਰਥ 
“ਧੰਧਾ ਸਭੁ ਜਲਾਇ ਕੈ ਗੁਰਿ ਨਾਮੁ ਦੀਆ ਸਚੁ ਸੁਆਉ। ” 
- ਸਿਰੀ ੫, ੭੫, ੧:੨ (43) 
“ਬਿਨ ਸਤਿਗੁਰ ਨਾਉ ਨ ਪਾਈਐ ਬਿਨੁ ਨਾਵੈ ਕਿਆ ਸੁਆਉ। ” 
- ਸਿਰੀ ੧, ਅਸ ੮, ੩੨ (58) 
ਹੋਰ ਰੂਪ: 
ਸੁਆਓ - 
“ਕਵਨ ਤੁਮੇ ਕਿਆ ਨਾਉ ਤੁਮਾਰਾ ਕਉਨੁ ਮਾਰਗੁ ਕਉਨੁ ਸੁਆਓ। ” 
- ਰਾਮ ੧, ਸਿਗੋ ੨:੧ (938) 
ਸੁਆਇ - 
“ਪੜਿ ਪੜਿ ਪੰਡਿਤ ਬੇਦ ਵਖਾਣਹਿ ਮਾਇਆ ਮੋਹ ਸੁਆਇ। ”? 
- ਸਿਰੀ ੪, ਵਾਰ ੯ਸ, ੩, ੧:੧ (85) 
(3) ਲਾਭ 
“ਜੀਉ ਪ੍ਰਾਣ ਮਨੁ ਤਨੁ ਹਰੇ ਸਾਚਾ ਏਹੁ ਸੁਆਉ। ” 
- ਸਿਰੀ ੫, ੮੫, ੩:੨ (47) 
“ਜਨ ਆਵਨ ਕਾ ਇਹੈ ਸੁਆਉ। ”? 
- ਗਉਂ ੫. ਸੁਖ ੨੩, ੮:੭ (295) 
“ਬੋਇ ਖੇਤੀ ਲਾਇ ਮਨੂਆ ਭਲੋ ਸਮਉ ਸੁਆਉ। ” 
- ਮਾਰੂ ੫, ੧੩, ੧%:੨ (1002) 
(4) ਦਿਲਚਸਪੀ 
“ਫਿਕਾ ਬੋਲਹਿ ਨਾ ਨਿਵਹਿ ਦੂਜਾ ਭਾਉ ਸੁਆਉ। ” (ਦਿਲਚਸਪੀ ਦੂਜੇ ਭਾਵ ਵਾਲੀ) 
- ਆਸਾ ੩, ਅਸ ੩੦, ੧੨ (426) 
(5) ਗਰਜ਼, ਸੁਆਰਥ, ਮਤਲਬ 
“ਤਿਨ ਸੰਗਿ ਸੰਗੁ ਨ ਕੀਚਈ ਨਾਨਕ ਜਿਨ੍ਹਾ ਆਪਣਾ ਸੁਆਉ। ” 
- ਗੂਜ ੫, ਵਾਰ ੧੦ਸ, ੫, ੨:੨ (520) 
“ਹਊਮੈ ਰੋਗੁ ਕਮਾਵਣਾ ਅਤਿ ਦੀਰਘੁ ਬਹੁ ਸੁਆਉ। ” 
- ਬਿਲਾ ੪, ਵਾਰ ੩ਸ ੩, ੨:੨ (850) 
ਹੋਰ ਰੂਪ: 
ਸੁਆਇ - 
“ਅਪੁਨੈ ਸੁਆਇ ਰਿਦੈ ਲੈ ਧਾਰਿਆ। ” 
- ਗਉ ੫, ੧੪੮, ੨:੧ (195) 
ਸੁਆਈ - 





721 


“ਕਿਸ ਹੀ ਧੜਾ ਕੀਆ ਸਿਕਦਾਰ ਚਉਧਰੀ ਨਾਲਿ ਆਪਣੈ ਸੁਆਈ। ”” 
- ਆਸਾ ੪, ੫੪, ੧:੩ (366) 


- ਮਾਝ ੧, ਵਾਰ ੧ਸ, ੧, ੨:੧੦ (138) 


ਸੁਆਹਾ - 
“ਨਿਕਸਿਆ ਫੂਕ ਤ ਹੋਇ ਗਇਓ ਸੁਆਹਾ। ” 


- ਆਸਾ ੫, ੮੬, ੨੪ (392) 
ਸੁਆਹਿ - 
“ਸਭੁ ਜਗੁ ਕਾਜਲ ਕੋਠੜੀ ਤਨੁ ਮਨੁ ਦੇਹ ਸੁਆਹਿ। ”? 
- ਸਿਰੀ ੧, ਅਸ ੧੬, ੭੨੨ (64) 
ਸੁਆਹੀ - 
“ਡੇਡਾ ਵਾਗੀ ਸਿਰੁ ਖੋਹਾਇਨਿ ਭਰੀਅਨਿ ਹਥ ਸੁਆਹੀ। ? (ਸੁਆਹ ਨਾਲ) 
- ਮਾਝ ੧, ਵਾਰ ੨੬ਸ, ੧, ੧:੩ (149) 
ਸੁਆਹੂ - 
“ਲੇਟਣਿ ਲੇਟਿ ਜਾਣੈ ਤਨੁ ਸੁਆਹੁ। ” (ਸੁਆਹ ਭਾਵ ਤੁੱਛ) 
- ਆਸਾ ੧, ੬, ੩੩ (350) 


(ਸੰ.) ਰਸ, ਜਾਇਕਾ 
“ਸੁਆਦ ਮੋਹ ਰਸ ਬੇਧਿਓ ਅਗਿਆਨਿ ਰਚਿਓ ਸੰਸਾਰੁ। ? 
- ਗਉ ੫. ਥਿਤੀ ੫:੪ (297) 
“ਨਿਮਖ ਕਾਮ ਸੁਆਦ ਕਾਰਣਿ ਕੋਟਿ ਦਿਨਸ ਦੁਖੁ ਪਾਵਹਿ। ”? 
- ਆਸਾ ੫. ੧੨੭, ੧੧ (403) 
ਹੋਰ ਰੂਪ: 
ਸੁਆਦ - 
“ਗ੍ਰਿਹਿ ਰਚਨਾ ਅਪਾਰੰ ਮਨਿ ਬਿਲਾਸ ਸੁਆਦੰ ਰਸਹ। ”” 
- ਜੈਤ ੫, ਵਾਰ ੯ਸ, ੫2੧ (707) 
ਸੁਆਦਤਿ - 
“ਰੋਜਾ ਧੰਰੈ ਮਨਾਂਵੈ ਅਲਹੁ ਸੁਆਦਤਿ ਜੀਅ ਸੰਘਾਰੈ। ” (ਸੁਆਦ ਲਈ) 
- ਆਸਾ ਕਬ, ੨੯, ੧੧ (483) 
ਸੁਆਦਿ - 
“ਮਾਇਆ ਮਗਨ ਸੁਆਦਿ ਲੋਭ ਮੋਹਿਓ ਤਿਨਿ ਪ੍ਰਭਿ ਆਪਿ ਭੁਲਾਇਓ। ” (ਸੁਆਦ 
ਵਿਚ) 
- ਟੋਡੀ ਮ: ੫, ੩, ੧":੨ (712) 
ਸੁਆਦੀ - 
“ਜਜਿਹਬਾ ਸੁਆਦੀ ਲੀਲਿਤ ਲੋਹ। ” (ਸੁਆਦ ਕਰਕੇ) 
- ਸਾਰ ਨਾਮ, ੧, ੧:੩ (1252) 





722 


“ਜਿਨ੍ਹਾ ਪਿਰ ਕਾ ਸੁਆਦੁ ਨ ਆਇਓ ਜੋ ਧੁਰਿ ਲਿਖਿਆ ਸੋ ਕਮਾਹਿ।”” 
- ਆਸਾ ੩, ਅਸ ੩੪, ੧:੨ (428) 
(ਸੰ.) ਕੁਤਾ, ਵੇਖੋ “ਸੁਆਨੁ ? 
“ਜਿਨਿ ਦੀਏ ਤਿਸਹਿ ਨ ਜਾਨਹਿ ਸੁਆਨ। ? (ਅਕ੍ਿਤਘਨ/ਨੀਵਾਂ ਮਨੁੱਖ) 
- ਗਉ ੫, ੧੪੫, ੩:੧ (195) 
“ਸਭ ਬਿਧਿ ਖੋਈ ਲੋਭਿ ਸੁਆਨ। ” (ਲੋਭ ਰੂਪੀ ਕੁੱਤੇ ਨੇ) 
- ਆਸਾ ੫, ੧੨, ੨੧੪ (374) 
“ਕਹਾ ਸੁਆਨ ਕਉ ਸਿੰਮ੍ਿਤਿ ਸੁਨਾਏ । ? (ਬੇਸਮਝ ਮਨੁੱਖ) 
- ਆਸਾ ਕਬ, ੨੦, ੧੯੧ (481) 
ਕੁੱਤੀ 
“ਏਕੁ ਸੁਆਨੁ ਦੁਇ ਸੁਆਨੀ ਨਾਲਿ। ”” 
- ਸਿਰੀ ੧, ੨੯, ੧:੧ (24) 
ਕੁੱਤਾ, ਵੇਖੋ “ਸੁਆਨ? 
“ਕਾਮਿ ਕਰੋਧਿ ਨ ਮੋਹੀਐ ਬਿਨਸੈ ਲੋਭੁ ਸੁਆਨੁ । ” 
- ਮਾਝ ੫, ਬਾਰ ੧੨:੪ (136) 
(ਸੰ.) ਮਾਲਕ, ਆਕਾ 
“ਨਹ ਪਾਇ ਝਗੜਾ ਸੁਆਮਿ ਸੇਤੀ ਆਪਿ ਆਪੁ ਵਵਾਵਣਾ। ” 
- ਵਡ ੧, ਛੰਤ ੧, ੩:੩ (566) 
ਹੋਰ ਰੂਪ: 
ਸੁਆਮੀ - 
“ਕਿਆ ਕਹਉ ਸੁਣਉ ਸੁਆਮੀ ਤੂੰ ਵਡ ਪੁਰਖੁ ਸੁਜਾਣਾ। ” 
- ਸਿਰੀ ੫, ੯੬, ੧੨ (51) 
(1) ਮਾਲਕ, ਵੇਖੋ “ਸੁਆਮਿ? 
ਹੋਰ ਰੂਪ: 


ਸੁਆਮੀਆਂ - 
“ਗੁਣ ਗੋਵਿੰਦ ਗਾਉ ਨਿਤ ਨਿਤ ਪ੍ਰਾਣ ਪ੍ਰੀਤਮ ਸੁਆਮੀਆ। ” (ਮਾਲਕ) 
- ਸੂਹੀ ੫, ਛੰਤ ੨, ੩੩ (778) 


(2) ਪਤੀ, ਭਰਤਾ 
“ਤੂੰ ਮੇਰਾ ਮੀਤੁ ਸਾਜਨੁ ਮੇਰਾ ਸੁਆਮੀ ਤੁਧੁ ਬਿਨੁ ਅਵਰੁ ਨ ਜਾਨਣਿਆ। ” 
- ਮਾਝ ੫. ਅਸ ੩੭, ੬:੩ (132) 


ਗਰਜ਼, ਆਪਣਾ ਮਨੋਰਥ, ਵੇਖੋ “ਸੁਆਰਥੁ 
“ਗੋਵਿਦ ਭਜੁ ਸਭਿ ਸੁਆਰਥ ਪੂਰੇ ਨਾਨਕ ਕਬਹੁ ਨ ਹਾਰਿ। ” (ਲੋੜਾਂ) 
- ਮਾਰੂ ੫, ੨੭, ੨੨੨ (1007) 
(1) ਮਤਲਬੀ, ਖੁਦਗਰਜ਼ 
“ਮਨਮੁਖ ਆਪ ਸੁਆਰਥੀ ਕਾਰਜੁ ਨ ਸਕਹਿ ਸਵਾਰਿ। ” 





723 


- ਸੋਰ ੪, ਵਾਰ ੩ਸ, ੩, ੨:੪ (643) 

(2) ਰਥਵਾਨ - 
“ਬਿਸੂ ਕਾ ਦੀਪਕੁ ਸ੍ਰਾਮੀ ਤਾ ਚੇ ਰੇ ਸੁਆਰਥੀ ਪੰਖੀ ਰਾਇ ਗਰੁੜ ਤਾ ਚੇ ਬਾਧਵਾ। ” 
- ਧਨਾ ਡਿਲੋ, ੧, ੨:੧ (695) 


ਸੁਆਰਥੁ ---- (1) ਗਰਜ਼, ਆਪਣਾ ਮਨੋਰਥ 


“ਸੁਆਰਥੁ ਸੁਆਉ ਨ ਕੋ ਕਰੇ ਨਾ ਕਿਛੁ ਹੋਵੈ ਕਾਜੁ । ”? 

- ਸਿਰੀ ੫, ੨੬, ੨:੩ (701) 
(2) ਆਪਣੇ ਹਿਤ/ਲਾਭ ਵਾਲੀ ਗਲ 
“ਸੁਆਰਥੁ ਤਿਆਗਿ ਅਸਾਰਥਿ ਰਚਿਓ ਨਹ ਸਿਮਰੈ ਪ੍ਰਭੁ ਰੂੜਾ। ” 

- ਸਾਰ ੫, ੯੦, ੧੨ (1221) 


ਸੁਆਲਿਓ --- (ਸੁ “ ਆਲਿਓ - ਸੁੰਦਰਤਾ ਦਾ ਘਰ), ਸੁੰਦਰ, ਸ੍ਰੇਸ਼ਟ 


“ਅਤਿ ਸੁਆਲਿਉ ਸੁੰਦਰੀ ਸੋਭਾਵੰਤੀ ਨਾਰਿ। ?” 
- ਸਿਰੀ ੪, ਵਾਰ ੨੭ਸ, ੩, ੨:੩ (90) 
“ਤੇਰੀ ਸਿਫਤਿ ਸੁਆਲਿਉ ਸਰੂਪ ਹੈ ਜਿਨਿ ਕੀਤੀ ਤਿਸੁ ਪਾਰਿ ਲਘਾਈ। ” 
(ਸੁ-ਆਲਿਯ -ਸੁੰਦਰਤਾ ਦਾ ਘਰ) 
- ਗਉ ੪, ਵਾਰ ੧:੩ (301) 
ਹੋਰ ਰੂਪ: 
ਸੁਆਲਿਉ - 
“ਤਿਨ ਕਾ ਕਿਆ ਸਲਾਹਣਾ ਅਵਰ ਸੁਆਲਿਉ ਕਾਇ। ”” (ਸੋਹਣੇ, ਸੁੰਦਰ) 
- ਸਿਰੀ ੧, ੪, ੪:੨ (15) 
“ਕੇਤਾ ਤਾਣੁ ਸਆਲਿਹੁ ਰੂਪੁ । ” 
- ਜਪੁ ੧, ੧੬੮ (3) 


ਸੁਆਲਿਉ - 
“ਤੂੰ ਸਚਾ ਸਾਹਿਬੁ ਸਿਫਤਿ ਸੁਆਲਿਉ ਜਿਨਿ ਕੀਤੀ ਸੋ ਪਾਰਿ ਪਇਆ। ” 
- ਆਸਾਂ ੧, ਵਾਰ ੨੨ਸ, ੧, ੨੨ (469) 


ਸੁਆਵਗੀਰ -- ਸੁਆਰਥੀ, ਮਤਲਬੀ 


“ਜਾ ਸਤਿਗੁਰੁ ਸਰਾਫੁ ਨਦਰਿ ਕਰਿ ਦੇਖੈ ਸੁਆਵਗੀਰ ਸਭਿ ਉਘੜਿ ਆਏ। ”” 

- ਗਉਂ ੪, ਵਾਰ ੭ਸ, ੪, ੧:੫ (303) 
(“ਮਹਾਨਕੋਸ਼” ਇਸ ਨ ਫਾਰਸੀ ਸ਼ਬਦ ਤੋ ਵਿਉੱਤਪਤ ਮੰਨ ਕੇ ਇਸ ਦੇ ਅਰਥ 
ਕਰਦਾ ਹੈ “ਖਾਲਿਸ ਸਿਕੇ ”) 


“ਓਨੀ ਛਡਿਆ ਮਾਇਆ ਸੁਆਵੜਾ ਧਨੁ ਸੰਚਿਆ ਨਾਮੁ ਅਪਾਰੁ । ” 
(“ਗੁਰ ਗਿਰਾਰਥ ਕੋਸ਼! ਇਸ ਦੇ ਅਰਥ “ਪੁਯੋਜਨ, “ਮਹਾਨਕੋਸ਼” ਖੁਦਗਰਜ਼ੀ ਅਤੇ 
“ਦਰਪਣ” “ਕੋਝਾ ਸੁਆਦ” ਕਰਦਾ ਹੈ) 


“ਵਾਣਤ ਸੋਈ ਸੰਤੁ ਸੁਇ ਭੂਮ ਤੇ ਕੀਚਤ ਭਿੰਨ । ” 
- ਗਉ ੫. ਬਾਅ ੨੬੫ (255) 





724 


(“ਮਹਾਨਕੋਸ਼ ਇਸ ਦੇ ਅਰਥ “ਸੂ” ਆਪਣਾ ਆਪ” ਕਰਦਾ ਹੈ) 
(2) ਉਸੇ - 
“ਕਬੀਰ ਕਾਲਿ ਕਰੰਤਾ ਅਬਹਿ ਕਰੁ ਅਬ ਕਰਤਾ ਸੁਇ ਤਾਲ। ? 
- ਸਲੋ ਕਬ, ੨੩੮੧ (1371) 


“ਸਰਬ ਸੋਇਨ ਕੀ ਲੰਕਾ ਹੋਤੀ ਰਾਵਨ ਸੇ ਅਧਿਕਾਰੀ। ”? 
- ਧਨਾ ਨਾਮ, ੧, ੩੧ (693) 


“ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ । ” 
- ਸਿਰੀ ੧, ੪, ੨੧ (15) 
ਹੋਰ ਰੂਪ: 
ਸੁਇਨੇ - 
“ਘੋੜੇ ਪਾਖਰ ਸੁਇਨੇ ਸਾਖਤਿ ਬੂਝਣੁ ਤੇਰੀ ਵਾਟ। ” 
- ਸਿਰੀ ੧, ੭, ੩੧ (16) 


- ਮਾਝ ੧, ਵਾਰ ੧੩ਸ, ੧, ੬:੩ (144) 


ਸੋਈ - 
“ਸੋਈ ਨਾਨਕ ਸਖਾ ਜੀਅ ਸੰਗਿ ਕਿਤੋ। ” 
- ਗਾਥਾ ੫, ੧੩੧੪ (1361) 


- ਫੁਨ ੫, ੧੧੧ (1362) 


“ਆਆਸਾੜੁ ਸੁਹੰਦਾ ਤਿਸੁ ਲਗੈ ਜਿਸੁ ਮਨਿ ਹਰਿ ਚਰਣ ਨਿਵਾਸ। ”” 
- ਮਾਝ ੫, ਬਾਰਾ ੫:੯ (134) 
“ਜਿਥੈ ਬੈਸਨਿ ਸਾਧ ਜਨ ਸੋ ਥਾਨੁ ਸੁਹੰਦਾ। ? 
- ਗਉਂ ੫, ੫:੧ (319) 
“ਗੁਣ ਹਾਰੁ ਤੈ ਪਾਇਆ ਰੰਗੁ ਲਾਲੁ ਬਣਾਇਆ ਤਿਸੁ ਹਭੋ ਕਿਛੁ ਸੁਹੰਦਾ। ” 
(ਚੰਗਾ/ਸੋਹਣਾ ਲਗਦਾ) 
- ਜੈਤ ੫, ਛੰਤ ੧, ੩੫ (704) 


ਹੋਰ ਰੂਪ: 
ਸੁਹੰਦੀ - 
“ਹਰਿ ਸਤਿ ਸਤੇ ਮੇਰੇ ਬਾਬੁਲਾ ਹਰਿ ਜਨ ਮਿਲਿ ਜੰਵ ਸੁਹੰਦੀ । ” 
-ਸਿਰੀ ੪, ਛੰਤ ੧, ੩:੧ (78) 





725 


ਉਆ ਹੁੰ ਹਰ 
“'ਬਰਸਨਿ ਮੇਘ ਅਪਾਰ ਨਾਨਕ ਸੰਗਮਿ ਪਿਰੀ ਸੁਹੰਦੀਆ। ? 
- ਮਾਰੂ ੫, ਵਾਰ ੨੨ਸ, ੫, ੨੨੨ (1102) 


“ਪੋਖੁ ਸੋੋਹੰਦਾ ਸਰਬ ਸੁਖ ਜਿਸੁ ਬਖਸੇ ਵੇਪਰਵਾਹੁ । ? 

- ਮਾਝ ੫. ਬਾਰ ੧੧੯ (135) 
ਸੋੋਹੰਦੀ - 
“ਹਰਿ ਸਤਿ ਸਤਿ ਮੇਰੇ ਬਾਬੁਲਾ ਹਰਿ ਜਨ ਮਿਲਿ ਜੰਵ ਸੋੋਹੰਦੀ। ” 

- ਸਿਰੀ ੪, ਛੰਤ ੧, ੩:੬ (78) 


“ਪੀਰ ਧਪੈਕਾਮਰ ਸਾਲਕ ਸਾਦਕ ਸੁਹਦੇ ਅਉਰੁ ਸਹੀਦ। ” 

- ਸਿਰੀ ੧, ਅਸ ੧, ੩:੧ (53) 
(ਮਹਾਨਕੋਸ਼ ਨੇ “ਸੁਹਦੇ` ਨ ਅਰਬੀ ਦੇ ਸ਼ਬਦ ਸ਼ਹਿਦਾਹ (ਸ਼ਹੀਦ ਦਾ ਬਹੁ-ਵਚਨ) 
ਤੋ ਉਤਪਤਿ ਮੰਨਿਆ ਹੈ। “ਗੁਰੂ ਗਿਰਾਰਥ ਕੋਸ਼” ਧਰਮ ਦੀ ਗਵਾਹੀ ਦੇਣ ਵਾਲੇ” 
ਕਰਦਾ ਹੈ । 

ਸੁਹਲਾਵੀ ---- ਖੁਸ਼, ਅਨੰਦ, ਸੁਖੀ 

“ਭੋਰੁ ਭਇਆ ਮੈ ਪ੍ਰਿਅ ਮੁਖ ਪੇਖੇ ਗ੍ਰਿਹਿ ਮੰਗਲ ਸੁਹਲਾਵੀ। ”” 

- ਮਲਾ ੫, ੩, ੧":੨ (1267) 
(1) ਸ਼ੋਭਾਵਾਲੇ/ਸੋਹਣੇ/ਸੁੰਦਰ ਲੱਗੇ 
“ਨਾਮੈ ਹੀ ਤੇ ਸੁਖੁ ਪਾਈਐ ਸਚੈ ਸਬਦਿ ਸੁਹਾਇ। ”” 

- ਸਿਰੀ ੩, ੫੪, ੧:੪ (34) 


- ਮਾਝ ੩, ਅਸ ੧੦, ੨੧ (115) 
ਸੁਹਾਈ - 
“ਵਡੇ ਭਾਗਿ ਨਾਉ ਪਾਈਐ ਗੁਰਮਤਿ ਸਬਦਿ ਸੁਹਾਈ। ”? 

- ਸਿਰੀ ੩, ਅਸ ੨੪, ੩੧ (69) 
(2) ਸੁਖਾਂਦੀ, ਚੰਗੀ ਲਗਦੀ 
“ਕਬੀਰ ਪਾਪੀ ਭਗਤਿ ਨ ਭਾਵਈ ਹਰਿ ਪੁਜਾ ਨ ਸੁਹਾਇ। ? 

੍‌੍ - ਸਲੋ ਕਬ, ੬੮੧ (1368) 

ਹੋਰ ਰੂਪ: 


ਸੁਹਾਈ - 
“ਪੂਰੈ ਸਬਦਿ ਭਗਤਿ ਸੁਹਾਈ। ” 


- ਮਾਰੂ ੩, ਸੋਲਾ ੨੪, ੨:੧ (1068) 


(1) ਸੋਹਣੀ ਲੱਗੀ, ਵੇਖੋ “ਸੁਹਾਇ” 
(2) ਸੁਖਾਂਦੀ/ਚੰਗੀ ਲੱਗੀ, ਵੇਖੋ “ਸੁਹਾਇ” (2) 





726 


(3) ਸੁਖ ਪਾਇਆ 
“ਚਾੜਿਕ ਮੀਨ ਜਲ ਹੀ ਤੇ ਸੁਖੁ ਪਾਵਹਿ ਸਾਰਿੰਗ ਸਬਦਿ ਸੁਹਾਈ । ”” 
- ਮਲਾ ੧, ਅਸ ੩, ੧੧ (1274) 
ਸ਼ੋਭਾ ਵਾਲੇ/ਚੰਗੇ ਲੱਗੇ 
“ਹਰਿ ਗੁਣ ਗਾਵੈ ਸਬਦਿ ਸੁਹਾਏ ਮਿਲਿ ਪ੍ਰੀਤਮ ਸੁਖੁ ਪਾਵਣਿਆ। ”? 
- ਮਾਝ ੩, ਅਸ ੨੯, ੪:੩ (126) 
“ਤਿਤੁ ਘਰਿ ਬਿਲਾਵਲੁ ਗੁਰ ਸਬਦਿ ਸੁਹਾਏ। ? (ਸੁਭਾਇਮਾਨ ਹੁੰਦਾ ਹੈ) 
- ਬਿਲਾ ੩, ੫, ੧੨ (798) 
“ਥਿਤੀ ਵਾਰ ਸਭਿ ਸਬਦਿ ਸੁਹਾਏ। ” (ਸੁਹਾਵਣੇ ਬਣਦੇ ਹਨ) 
- ਬਿਲਾ ੩, ਵਾ ੧, ੪:੬ (842) 


(1) ਖਸਮਾਨਾ, ਪਤੀ ਦਾ ਪਿਆਰ, ਵੇਖੋ “ਸੁਹਾਗ? 
“ਨਾਨਕ ਆਏ ਸਫਲ ਤੇ ਜਾ ਕਉ ਪ੍ਰਿਅਹਿ ਸੁਹਾਗ । ” 

- ਗਉ ੫. ਬਾਅ ੧੯੮ (254) 
“ਸੁਖ ਪ੍ਰਿਅ ਸੁਹਾਗ ਪਲਕ ਰਾਤ । ”” 

- ਕਾਨ ੫, ੪੨, ੧:੨ (1306) 
(2) ਸੁਹਾਗਣ ਹੁੰਦੀ ਹੈ 
“ਸੰਤ ਸੰਗੇ ਮਨੁ ਪਰਫੜੈ ਮਿਲਿ ਮੇਘ ਧਰ ਸੁਹਾਗ। ”” 

- ਮਲਾ ੧, ੨੭, ੧:੧ (1272) 

ਸੁਹਾਗਣਿ --- ਪਤੀ/ਸੁਹਾਗ/ਪਤੀ ਪ੍ਰੇਮ ਵਾਲੀ 


“ਸਚਿ ਸੁਹਾਗਣਿ ਸਾ ਭਲੀ ਪਿਰਿ ਮੋਹੀ ਗੁਣ ਸੰਗਿ। ? 
- ਸਿਰੀ ੧, ਅਸ ੬, ੬:੩ (57) 


ਹੋਰ ਰੂਪ: 
ਸੋੋਹਾਗਣਿ - 
“ਸਾਈ ਸੋਹਾਗਣਿ ਸਾਈ ਭਾਗਣਿ ਜੈ ਪਿਰਿ ਕਿਰਪਾ ਧਾਰੀ। ? 
- ਰਾਮ ੫, ਵਾਰ ੬ਸ, ੫. ੧੮ (959) 


ਸੁਹਾਗਣੀ - 
“ਨਾਨਕ ਧੰਨੁ ਸੁਹਾਗਣੀ ਜਿਨ ਸਹਿ ਨਾਲਿ ਪਿਆਰੁ। ”? 
- ਸਿਰੀ ੧, ੧੩, ੫:੩ (19) 
(1) ਪਤੀ ਪ੍ਰੇਮ/ਪਤੀ ਵਾਲੀਆਂ, ਵੇਖੋ “ਸੁਹਾਗਣਿ 
ਹੋਰ ਰੂਪ: 
ਸੋਹਾਗਣੀ - 
“ਨਾਨਕ ਸੁਖਿ ਵਸਨਿ ਸੋਹਾਗਣੀ ਜਿਨ ਪਿਆਰਾ ਪੁਰਖੁ ਹਰਿ ਰਾਉ। ? 
- ਗੂਜ ੩, ਵਾਰ ੬ਸ, ੩, ੨:੨ (510) 
ਸੁਹਾਗਣੇ - 
“ਹਰਿ ਨਾਰਿ ਸੁਹਾਗਣੇ ਸਭਿ ਰੰਗ ਮਾਣੇ । ”” 
- ਬਿਹਾ ੫, ਛੰਤ ੪, ੩੯੧ (544) 
ਸੁਹਾਗਨਿ - 





727 


“ਸੋਈ ਸੁਹਾਗਨਿ ਕਹੈ ਕਬੀਰੁ । ? 

- ਗਉਂ ਕਬ, ੨੩, ੩:੨ (328) 
ਸੋੋਹਾਗਨਿ - 
“ਛੂਟਰਿ ਤੇ ਗੁਰਿ ਕੀਈ ਸੁਹਾਗਨਿ ਹਰਿ ਪਾਇਓ ਸੁਘੜ ਸੁਜਾਨੀ। ” 

- ਸਾਰ ੫, ੩੧, ੧:੧ (1210) 
(2) ਚੰਗੇ ਭਾਗਾਂ ਵਾਲੀਆਂ 
“ਸਾਵਣੁ ਤਿਨਾ ਸੁਹਾਗਣੀ ਜਿਨ ਰਾਮ ਨਾਮੁ ਉਰਿਹਾਰੁ । ? 

- ਮਾਝ ੫. ਬਾਰਾ ੬:੯ (134) 


ਛਤੀਰ ਵਰਗਾ ਇਕ ਕਿਸਾਨੀ ਸੰਦ ਜਿਸ ਨਾਲ ਜ਼ਮੀਨ ਦੇ ਡਲੇ ਭੰਨੇ ਜਾਂਦੇ ਹਨ। 
“ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ । ” 
- ਸੋਰ ੧, ੨, ੧੨ (595) 


(1) ਪਤੀ ਪਿਆਰ, ਵੇਖੋ “ਸੁਹਾਗੁ ” 
“ਦੂਖੁ ਘਣੋ ਦੋਹਾਗਣੀ ਕਿਉ ਥਿਰੁ ਰਹੈ ਸੁਹਾਗੁ । 

- ਸਿਰੀ ੧, ਅਸ ੮, ੧:੩ (58) 
ਹੋਰ ਰੂਪ: 
ਸੁਹਾਗੋ - 
“ਕਹੁ ਨਾਨਕ ਮੇਰੋ ਬਨਿਓ ਸੁਹਾਗੋ ਪਤਿ ਸੋਭਾ ਭਲੇ ਅਚਾਰੇ । ”” 

- ਮਲਾ ੫, ੭, ੨੨ (1268) 

(2) ਪਤੀ 
“ਸਭ ਪਰਹਰਿ ਤਾ ਕਉ ਮਿਲੈ ਸੁਹਾਗੁ । ”? 

- ਗਉਂ ਕਬ, ੨੧, ੩੨ (327) 


ਹੋਰ ਰੂਪ: 
ਸੋਹਾਗੋ - 
“ਸਾਚੈ ਸਬਦਿ ਲਾਗਿ ਮਤਿ ਉਪਜੈ ਗੁਰਮੁਖਿ ਨਾਮੁ ਸੋਹਾਗੋ। ”” 
- ਵਡ ੩, ਛੰਤ ੨, ੩:੫ (569) 


- ਜਪੁ ੧, ੨੧੦੮ (4) 


“ਅੰਮ੍ਰਿਤ ਬੂੰਦ ਸੁਹਾਨੀ ਹੀਅੰਰੈ ਗੁਰਿ ਮੋਹੀ ਮਨੁ ਹਰਿ ਰਸਿ ਲੀਨਾ। ” 
- ਮਲਾ ੧, ੨, ੧੯੨ (1254) 


ਸੁਹਾਵਣਾ ---- (1) ਸੋਭਾ ਵਾਲਾ, ਸੁੰਦਰ 
“ਊਚਉ ਥਾਨੁ ਸੁਹਾਵਣਾ ਊਪਰਿ ਮਹਲੁ ਮੁਰਾਰਿ। ” 
੍‌ ੍‌੍ - ਸਿਰੀ ੧, ੧੨, ੨:੧ (18) 
“ਕਪੜੁ ਰੁਪੁ ਸੁਹਾਵਣਾ ਛਡਿ ਦੁਨੀਆ ਅੰਦਰਿ ਜਾਵਣਾ । ”” 
੍‌੍ - ਆਸਾ ੧, ਵਾਰ ੧੪:੧ (470) 





728 


ਹੋਰ ਰੂਪ: 
ਸੁਹਾਵਣਿਆ - 
“ਹਉ ਵਾਰੀ ਜੀਉ ਵਾਰੀ ਸਬਦਿ ਸੁਹਾਵਣਿਆ। ” (ਸੁੰਦਰ ਹੋਏ ਹਨ) 

- ਮਾਝ ੧, ਅਸ ੧, ੧":੧ (109) 
“ਸਭਨਾ ਕਾ ਦਰਿ ਲੇਖਾ ਸਚੈ ਛੂਟਸਿ ਨਾਮਿ ਸੁਹਾਵਣਿਆ। ” (ਸੰਵਾਰਿਆ/ ਸੁੰਦਰ 
ਬਣਾਇਆ ਗਿਆ ਹੈ।) 

- ਮਾਝ ੧, ਅਸ ੧, ੩:੩ (109) 


ਸੁਹਾਵਣੀ - 
“ਸੋਭਾ ਸੁਰਤਿ ਸੁਹਾਵਣੀ ਸਾਚੈ ਪ੍ਰੇਮਿ ਅਪਾਰ। ”? 


- ਸਿਰੀ ੧, ਅਸ ੨, ੬੨ (54) 
ਸੁਹਾਵਣੇ - 
“ਅਨਹਦ ਸਬਦਿ ਸੁਹਾਵਣੇ ਪਾਈਐ ਗੁਰ ਵੀਚਾਰਿ। ”” 
- ਸਿਰੀ ੧, ੧੮, ੨:੩ (21) 
ਸੁਹਾਵਣੋ - 
“ਗਾਂਵੈ ਗਾਵਣਹਾਰੁ ਸਬਦਿ ਸੁਹਾਵਣੋ । ”” 
- ਧਨਾ ੧, ਛੰਤ ੧, ੩:੩ (688) 
ਸੁਹਾਵਨੀ - 
“ਪ੍ਰਿਅ ਕੀ ਸੋਭ ਸੁਹਾਵਨੀ ਨੀਕੀ। ?” 
- ਮਲਾ ੫, ੨੫, ੧":੧ (1272) 
ਸੁਹਾਵਨੇ - 
“ਸਦੀਵ ਗਨੀਵ ਸੁਹਾਵਨੇ ਰਾਮ ਨਾਮ ਗ੍ਰਿਹਿ ਮਾਲ। ” (ਸ਼ੋਭਾ ਵਾਲੇ) 
- ਗਉ ੫, ਬਾਅ ੧੮੬ (253) 
(2) ਸੁਖਦਾਈ 
“ਸਚਾ ਪੁਰਖੁ ਅਲਖੁ ਸਬਦਿ ਸੁਹਾਵਣਾ। ” 
- ਮਾਝ ੧, ਵਾਰ ੨੧:੫ (148) 
ਹੋਰ ਰੂਪ: 
ਸੁਹਾਵਣਿਆ - 
“ਤੂੰ ਆਪੇ ਹੀ ਘੜਿ ਭੰਨਿ ਸਵਾਰਹਿ ਨਾਨਕ ਨਾਮਿ ਸੁਹਾਵਣਿਆ। ” 
- ਮਾਝ ੩, ਅਸ ੬, ੮੩ (113) 
ਸੁਹਾਵਣੀ - 
“ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲਿ ਸਾਧੂ ਪੀਵਣਹਾਰੁ । ” 
- ਮਾਝ ੫, ਬਾਰਾ ੬੪ (134) 
ਸੁਹਾਵਣੇ - 
“ਦਿਨੁ ਰੈਣਿ ਸਭ ਸੁਹਾਵਣੇ ਪਿਆਰੇ ਜਿਤੁ ਜਪੀਐ ਹਰਿ ਨਾਉ। ”? 
- ਆਸਾ ੫, ਬਿਰ ੩, ੫:੧ (432) 


ਸੁਹਾਵੜਾ ---- ਸੁੰਦਰ 
“ਪੰਖੀ ਬਿਰਖਿ ਸੁਹਾਵੜਾ ਸਚੁ ਚੁਗੈ ਗੁਰ ਭਾਇ। ”” 
- ਸਿਰੀ ੩, ਅਸ ੨੦, ੧:੧ (66) 





729 


“ਭਵਨੁ ਸੁਹਾਵੜਾ ਧਰਤਿ ਸਭਾਗੀ ਰਾਮ। ”” 
- ਬਿਲਾ ੫, ਛੰਤ ੧, ੪:੧ (846) 
ਹੋਰ ਰੂਪ: 
ਸੁਹਾਵੜੀ - 
“ਰੈਣਿ ਸੁਹਾਵੜੀ ਦਿਨਸੁ ਸੁਹੇਲਾ। ” (ਸੁੰਦਰ, ਸੁਖਦਾਈ) 
- ਮਾਝ ੫, ੪੫, ੧:੧ (107) 
ਸੁਹਾਵੜੇ - 
“ਪੰਖੀ ਬਿਰਖ ਸੁਹਾਵੜੇ ਉਡਹਿ ਚਹੁ ਦਿਸਿ ਜਾਹਿ। ”” 
- ਸਿਰੀ ੩, ਅਸ ੨੦, ੨੯੧ (66) 
(1) ਸੋਹਣਾ 
“ਥਾਨੁ ਸੁਹਾਵਾ ਪਵਿਤੁ ਹੈ ਜਿਥੇ ਸੰਤ ਸਭਾ। ” 
- ਸਿਰੀ ੫, ੭੬, ੪੧ (44) 
“ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ। ” 
- ਆਸਾ ੪, ਛੰਤ ੧੯, ੨:੧ (450) 
ਹੋਰ ਰੂਪ: 


ਸੁਹਾਵੀ - 
“ਧਰਤਿ ਸੁਹਾਵੀ ਤਾਲੂ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ। ? (ਸੋਹਣੀ, 
ਸ਼ੋਭਨੀਕ) 

- ਸੁਹੀ ੫, ਛੰਤ ੧੦, ੧:੨ (783) 


“ਮੂੰਧ ਸੁਹਾਵੀ ਸੋਹਣੀ ਜਿਸੁ ਘਰਿ ਸਹਜਿ ਭਤਾਰੁ। ” (ਸ਼ੋਭਨੀਕ) 
- ਸੂਹੀ ੩, ਵਾਰ ਪਸ, ੩, ੨:੩ (787) 


ਸੁਹਾਵੀਆ - 
“'ਖਖੜੀਆ ਸੁਹਾਵੀਆ ਲਗੜੀਆ ਅਕ ਕੰਠਿ । ”” 
- ਗਉਂ ੫. ਵਾਰ ੭ਸ, ੫. ੧੧ (319) 
ਸੁਹਾਵੇ - 
“ ਬਾਗ ਸੁਹਾਵੇ ਸੋਹਣੇ ਚਲੈ ਹੁਕਮੁ ਅਫਾਰ। ” (ਸ਼ੋਭਨੀਕ) 
- ਸਿਰੀ ੫, ਅਸ ੨੬, ੬੨ (70) 
ਸੁਹਾਂਵੈ - 
“ਅਕਥੋ ਕਥੀਐ ਸਬਦਿ ਸੁਹਾਵੈ । (ਸੋਹਣੇ ਸ਼ਬਦਾਂ ਦੁਆਰਾ) 
- ਮਾਝ ੩, ਅਸ ੩੧, ੩:੧ (128) 
ਸੋੋਹਾਂਵੈ - 
“ਦਾਮੋਦਰ ਦਇਆਲ ਆਰਾਧਹੁ ਗੋਬਿੰਦ ਕਰਤ ਸੋਹਾਵੈ । ” 
- ਸਾਰ ੫, ੭੧, ੨:੧ (1218) 
(2) ਸੁਖਦਾਈ, ਸੁਹਾਵਣਾ 
“ਵੈਸਾਖ ਸੁਹਾਵਾ ਤਾਂ ਲਗੈ ਜਾ ਸੰਤੁ ਭੇਟੈ ਹਰਿ ਸੋਇ। ? 
- ਮਾਝ ੫, ਬਾਰਾ ੩:੯ (134) 
ਹੋਰ ਰੂਪ: 





730 


ਸੁਹਾਵੀ - 
“ਸੇਜਾ ਸੁਹਾਵੀ ਸੰਗਿ ਪਿਰ ਕੈ ਸਾਤ ਸਰ ਅੰਮ੍ਰਿਤ ਭਰੇ। ”” 
- ਆਸਾ ੧, ਛੰਤ ੧, ੧:੪ (436) 
“ਭਲੀ ਸੁਹਾਵੀ ਛਾਪਰੀ ਜਾ ਮਹਿ ਗੁਨ ਗਾਏ। ” 
- ਸ਼ੂਹੀ ੫, ੪੧, ੧":੧ (745) 
(3) ਸਫਲ/ਸੰਵਾਰਿਆ (ਭਾਵ) 
“ਭਗਤਾ ਕਾ ਹਰਿ ਅੰਗੀਕਾਰੁ ਕਰੇ ਕਾਰਜੁ ਸੁਹਾਵਾ ਹੋਇ। ” 
- ਬਿਹਾ ੪, ਵਾਰ ੨ਸ, ੩, ੧:੪ (549) 
ਹੋਰ ਰੂਪ: 
ਸੁਹਾਵੇ - 
“ਨਾਨਕ ਗੁਰਮੁਖਿ ਸਬਦਿ ਸੁਹਾਵੇ ਅਨਦਿਨੁ ਹਰਿ ਗੁਣ ਗਾਏ । ” (ਸੰਵਾਰੇ ਗਏ) 
- ਗਉਂ ੩, ਛੰਤ ੪, ੩:੬ (246) 


(1) ਸੁੰਦਰ, ਸੋਹਣਾ, ਵੇਖੋ “ਸੁਹਾਵਾ” (1) 
(2) ਚੰਗਾ ਲਗਦਾ ਹੈ, ਭਾਉਂਦਾ ਹੈ 
“ਹਰਿ ਜਨ ਕਉ ਇਹੀ ਸੁਹਾਵੈ । ” 


- ਸੋਰ ੫, ੧੬, ੧":੧ (613) 
“ਅਬ ਮੋਹਿ ਨੀਦ ਸੁਹਾਵੈ । ” 
- ਬਿਲਾ ੫, ੧੨੮, ੨":੨ (830) 
(1) ਸੁੰਦਰ 
“ਬਾਜੇ ਬਜਹਿ ਮ੍ਰਿਦੰਗ ਅਨਾਹਦ ਕੋਕਿਲ ਰੀ ਰਾਮ ਨਾਮੁ ਬੋਲੈ ਮਧੁਰ ਬੈਨ ਅਤਿ 
ਸੁਹੀਆ। ? 
- ਮਲਾ ੫, ੨੩, ੧੨ (1272) 
(2) ਸਨਮਾਨ, ਸਤਿਕਾਰ, ਬੰਧਨਾ 
““ਸਸੁੜਿ ਸੁਹੀਆ ਕਿਵ ਕਰੀ ਨਿਵਣੁ ਨ ਜਾਇ ਥਣੀ। ” 
- ਸਲੋ ੧, ੧੧੨ (1410) 
ਆਸਾਨ, ਸੌਖੇ, ਵੇਖੋ “ਸੁਹੇਲੜੇ 
“ਹਭੇ ਸੁਖ ਸੁਹੇਲੜਾ ਸੁਤਾ ਜਿਤਾ ਜਗੁ ਸਬਾਇਆ। ” 
- ਰਾਮ ੫. ਵਾਰ ੧੬ਸ, ੫. ੨੨ (964) 
ਸੁਖੀ 
“ਤਿਚਰੁ ਵਸਹਿ ਸੁਹੇਲੜੀ ਜਿਚਰੁ ਸਾਥੀ ਨਾਲਿ। ” 
- ਸਿਰੀ ੫, ੯੩, ੧:੧ (50) 
ਸੌਖੇ, ਆਸਾਨ, ਵੇਖੋ “ਸੁਹੇਲੜਾ” 
“ਸਭੇ ਕਾਜ ਸੁਹੇਲੜੇ ਥੀਏ ਗੁਰੁ ਨਾਨਕ ਸਤਿਗੁਰੁ ਤੁਠਾ। ” 
- ਗਉਂ ੫. ਵਾਰ ੧੭ਸ, ੫, ੧:੨ (322) 
(1) ਸੁਖਾਲਾ, ਆਰਾਮਦਾਇਕ 
“ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ। ” 





731 


- ਗਉ ੫. ਸੋਹ ੫, ੧:੨ (13) 
“ਸਿਮਰਤ ਨਾਮੁ ਸਦਾ ਸੁਹੇਲਾ ਜਿਸੁ ਦੇਵੈ ਦੀਨ ਦਇਆਲਾ ਜੀਉ। ” (ਸੁਖੀ) 
- ਮਾਝ ੫, ੧੫, ੧੧੩ (98) 
“ਨਾਨਕ ਕੀ ਅਰਦਾਸਿ ਹੈ ਸਚ ਨਾਮਿ ਸੁਹੇਲਾ। ” (ਨਾਮ ਰਾਹੀ' ਸੌਖਾ ਹੋਵਾਂ) 
- ਆਸਾ ੧, ਅਸ ੨੦, ੧":੧ (421) 
ਹੋਰ ਰੂਪ: 
ਸੋਹੇਲਾ - 
“ਸਰਣਿ ਪਇਆ ਨਾਨਕ ਸ੍ੋਹੇਲਾ। ” (ਸੁਖੀ ਹੋਇਆ) 
- ਆਸਾ ੫, ੪੮, 8੩: (383) 
ਸੁਹੇਲਿਆ - 
“ਐਥੇ ਰਹਹੁ ਸੁਹੇਲਿਆ ਅਗੈ ਨਾਲਿ ਚਲੈ। ” 
- ਗਉਂ ੫. ਵਾਰ ੮:੨ (320) 


ਸੁਹੇਲੀ - 
“ਜੀਤਿ ਲਏ ਓਇ ਮਹਾ ਬਿਖਾਦੀ ਸਹਜ ਸੁਹੇਲੀ ਬਾਣੀ । ” (ਸੁਖਦਾਈ) 
- ਗਉ ੫, ੧੨੫”, ੪:੧ (206) 
(2) ਸੌਖਾ, ਆਸਾਨ 
“ਸੁਹੇਲਾ ਕਹਨ ਕਹਾਵਨੁ । ” (ਗਲਾ ਸੌਖੀਆਂ) 
- ਸਿਰੀ ੫, ੯੧, ੧":੧ (51) 
“ਅਨਹਦੁ ਵਾਜੈ ਸਹਜਿ ਸੁਹੇਲਾ। ” (ਆਸਾਨੀ ਨਾਲ) 
- ਮਾਝ ੫, ੧੦, ੧:੧ (97) 


ਹੋਰ ਰੂਪ: 
ਸੁਹੇਲੀ - 
““ਸਹੀਆ ਵਿਚਿ ਫਿਰੈ ਸੁਹੇਲੀ ਹਰਿ ਦਰਗਹ ਬਾਹ ਲੁਡਾਏ । ” (ਸੌਖੀ) 
- ਸਿਰੀ ੪, ਛੰਤ ੧, ੧:੪ (78) 


(3) ਸੁਖਦਾਈ 
“ਹਰਿ ਹਰਿ ਭਗਤੀ ਕਾਜੁ ਸੁਹੇਲਾ ਗੁਰਿ ਸਤਿਗੁਰਿ ਦਾਨੁ ਦਿਵਾਇਆ। ” 
- ਸਿਰੀ ੪, ਛੰਤ ੧, ੪:੩ (79) 
“ਸੋ ਕੰਮੁ ਸੁਹੇਲਾ ਜੋ ਤੇਰੀ ਘਾਲੀ। ”” 
- ਮਾਝ ੫, ੯, ੧੨ (97) 
(4) ਸੁਖ ਦੇਣ ਵਾਲੇ, ਮਿਤਰ 
“ਦੇਹੁਰੀ ਲਉ ਬਰੀ ਨਾਰਿ ਸੰਗ ਭਈ ਆਗੈ ਸਜਨ ਸੁਹੇਲਾ। ”” 
- ਸੋਰ ਕਬ, ੨, ੩੧ (654) 
(1) ਸੌਖੀ, ਵੇਖੋ “ਸੁਹੇਲਾ” (2) 
ਹੋਰ ਰੂਪ: 
ਸੁਹੇਲੀਆ - 
“ਬਿਨੁ ਨਾਮ ਪ੍ਰੀਤਿ ਪਿਆਰੁ ਨਾਹੀ ਵਸਹਿ ਸਾਚਿ ਸੁਹੇਲੀਆ। ”” 
- ਗਉ ੧. ਛੰਤ ੧, ੨:੪ (292) 
ਸੁਹੇਲੇ - 





42 


“ਜਿਨੀ ਪੂਰਾ ਸਤਿਗੁਰੁ ਸੇਵਿਆ ਸੇ ਦਰਗਹ ਸਦਾ ਸੁਹੇਲੇ। ” (ਸੌਖੇ, ਸੁਖਾਲੇ) 

- ਸਿਰੀ ੫, ਪਹ ੪, ੫:੪ (78) 
ਸੁਹੇਲੈ - 
“ਪੰਥਿ ਸੁਹੇਲੈ ਜਾਵਹੁ ਤਾਂ ਫਲੁ ਪਾਵਹੁ ਆਗੈ ਮਿਲੈ ਵਡਾਈ। ” (ਸੌਖੇ) 

- ਵਡ ੧, ਅਲਾ ੨, ੨੨੩ (579) 


- ਗਉਂ ੫, ੮੪, ੩:੩ (180) 


“ਰਾਤੀ ਦਿਨਸ ਸੁਹੇਲੀਆ ਨਾਨਕ ਹਰਿ ਗੁਣ ਗਾਉ।” (ਸੁਖੀ) 
- ਮਲਾ ੧, ਵਾਰ ੧੪ਸ, ੫, ੧੦੨ (1284) 


ਸੁਹੇਲੇ - 
“ਹਰਿ ਕੇ ਚਾਕਰ ਸਦਾ ਸੁਹੇਲੇ ਗੁਰ ਚਰਣੀ ਚਿਤੁ ਲਾਏ । ”” 
- ਗਉਂ ੩, ਛੰਤ ੫, ੪:੪ (247) 
(3) ਸੁਖਦਾਈ, ਵੇਖੋ “ਸੁਹੇਲਾ” (1) 
ਹੋਰ ਵੇਖੋ 
ਸੁਹੇਲੀਆ - 
“ਗੁਰ ਪੂਛਿ ਜਾਗੇ ਨਾਮਿ ਲਾਗੇ ਤਿਨਾ ਰੈਣਿ ਸੁਹੇਲੀਆ। ” 
- ਤੁਖਾਂ ੧, ਛੰਤ ੨, ੪:੩ (1110) 


ਸੁਹੇਲੇ - 
“ਅੰਤਰ ਕੀ ਬਿਧਿ ਤੁਮ ਹੀ ਜਾਨੀ ਤੁਮ ਹੀ ਸਜਨ ਸੁਹੇਲੇ। ” (ਸੁਖ ਦੇਣ ਵਾਲੇ) 

- ਗਉ ੫, ੧੨੭", ੧:੧ (207) 
(1) (ਸੰ.) ਖੁਸ਼ਕ, ਸੁਕੇ ਹੋਏ ਭਾਵ ਤਿਹਾਏ, ਹੋਰ ਵੇਖੋ “ਸੁਨਿ” 
“ਰਾਜਾ ਰਾਜਿ ਨ ਤਿਪਤਿਆ ਸਾਇਰ ਭਰੇ ਕਿ ਸੁਕ।” 

- ਮਾਝ ੧, ਵਾਰ ੨੩ਸ, ੧, ੧੨ (148) 

(2) ਬਿਆਸ ਰਿਖੀ ਦਾ ਪੁੱਤਰ ਤੇ ਜਨਕ ਦਾ ਚੇਲਾ ਸੁਕਦੇਵ ਜੋ ਮਹਾ ਗਿਆਨੀ ਸੀ। 
“ਨਾਰਦ ਮੁਨਿ ਜਨ ਸੁਕ ਬਿਆਸ ਜਸੁ ਗਾਵਤ ਗੋਬਿੰਦ। ”” 

- ਗਉ ੫. ਥਿਤੀ ੬:੩ (298) 


“ਪਾਪ ਕਰਤ ਸੁਕਚਿਓ ਨਹੀ ਨਹ ਗਰਬੁ ਨਿਵਾਰਿਓ। ”” 
- ਤਿਲੰ ੯, ੩, ੨:੨ (727) 


“ਪੇਡੁ ਮੁੰਢਾਹੂੰ ਕਟਿਆ ਤਿਸੁ ਡਾਲ ਸੁਕੰਦੇ । ” 
- ਗਉਂ ੪, ਵਾਰ ੧੨:੧੦ (306) 
ਸੁਕਦੇਉ ---- ਬਿਆਸ ਰਿਖੀ ਦਾ ਪੁੱਤਰ ਵੇਖੋ “ਸੁਕ” (2) 
“ਜਾਗੈ ਸੁਕਦੇਉ ਅਰੁ ਅਕੂਰੁ। ” 





ਪੀ 


- ਬਸੰ ਕਬ, ੨, ੨੧ (1193) 


ਸੁਕਰਣੀ ---- ਚੰਗੀ/ਸ਼੍ਰੇਸ਼ਟ ਕਰਣੀ 


“ਕਿਉ ਪੇਖਾ ਪ੍ਰੀਤਮੁ ਕਵਣ ਸੁਕਰਣੀ ਜੀਉ।” 
- ਗਉ ੫, ੧੬੬", ੨:੧ (216) 
ਹੋਰ ਰੂਪ: 
ਸੁਕਰਨੀ - 
“ਭਲੀ ਸੁਕਰਨੀ ਸੋਭਾ ਧਨਵੰਤ । ”” 
- ਗਉ ੫. ਸੁਖ ੨੦, ੮:੭ (290) 


ਸੁਕਰਮ ---- ਸ੍ਰੇਸ਼ਟ/ਚੰਗੇ ਕਰਮ, ਸ਼ੁਭ ਕੰਮ 


“ਕਰਮ ਸੁਕਰਮ ਕਰਾਏ ਆਪੇ ਆਪੇ ਭਗਤਿ ਦ੍ਰਿੜਾਮੰ। ” 

- ਸੋਰ ੧, ਅਸ ੧, ੫:੩ (635) 
ਹੋਰ ਰੂਪ: 
ਸੁਕਰਮਾ - 
“ਰਚਨਾ ਰਾਚਿ ਰਹੇ ਨਿਰੰਕਾਰੀ ਪਰ੍ਭ ਮਨਿ ਕਰਮ ਸੁਕਰਮਾ। ” 

- ਤੁਖਾ ੧, ਬਾਰਾ ੧:੫ (1107) 
ਸੁਕਰਮੁ - 
“ਕਰਮ ਸੁਕਰਮੁ ਕਰਾਏ ਆਪੇ ਇਸੁ ਜੰਤੈ ਵਸਿ ਕਿਛੁ ਨਾਹਿ। ? 

- ਸਿਰੀ ੫, ਪਹ ੪, ੧੫ (77) 


ਭ੍ਰਿਗੂ ਰਿਖੀ ਦਾ ਪੁੱਤਰ ਤੇ ਦੈੱਤਾਂ ਦਾ ਗੁਰੂ 
“ਜਾ ਚੈ ਘਰਿ ਲਛਿਮੀ ਕੁਆਰੀ ਚੰਦੁ ਸੂਰਜੁ ਦੀਵੜੇ ਕਉਤਕੁ ਕਾਲੁ ਬਪੁੜਾ ਕੋਟਵਾਲੁ 
ਸੁਕਰਾ ਸਿਰੀ। ” 


- ਮਲਾ ਨਾਮ, ੧, ੧੩ (1292) 
(“ਮਹਾਨਕੋਸ਼ `, “ਦਰਪਣ ”, “ਗੁਰੂ ਗਿਰਾਰਥ ਇਸ ਦੇ ਅਰਥ ਸ੍ਰੇਸ਼ਟ ਵਿਧੀ ਨਾਲ 
ਲਾਇਆ “ਕਰ?” (ਹਾਲਾਂ) ਕਰਦੇ ਹਨ) 


ਸੁਕ ਗਏ, ਵੇਖੋ “ਸੁਕ” 
“ਜਿਉ ਜਲ ਕਮਲ ਪ੍ਰੀਤਿ ਅਤਿ ਭਾਰੀ ਬਿਨੁ ਜਲ ਦੇਖੇ ਸੁਕਲੀਧੇ । ” 
- ਬਸੰ, ੪, ੫, ੨੨ (1179) 


(1) ਖੁਸ਼ਕ ਹੋਇਆ, ਮਚਿਆ ਹੋਇਆ 
“ਮਨੁ ਸੁਕਾ ਹਰਿਆ ਹੋਇਆ ਮੇਰੀ ਜਿੰਦੁੜੀਏ ਹਰਿ ਹਰਿ ਨਾਮੁ ਧਿਆਏ ਰਾਮ। ”? 
(ਗੁਣਹੀਣ ਹੋਇਆ) 
- ਬਿਹਾ ੪, ਛੰਤ ੨, ੧:੩ (538) 
(2) ਲਿਸਾ, ਕੰਮਜ਼ੋਰ 
“ਫਰੀਦਾ ਤਨੁ ਸੁਕਾ ਪਿੰਜਰੁ ਥੀਆ ਤਲੀਆ ਖੂੰਡਹਿ ਕਾਗ । ”” 
ਹੁ - ਸਲੋ ਫਰ, ੯੦੪੧ (1382) 


ਸੁਕਾਦਿ ---- ਸੁਕਦੇਵ ਆਦਿ, ਵੇਖੋ “ਸੁਕ? 


““ਸਨਕ ਸਨੰਦਨ ਸਿਵ ਸੁਕਾਦਿ। ” 





734 


- ਬਸੰ ਕਬ, ੫. ੨੧ (1194) 


- ਗੋਂਡ ਕਬ, ੧੧, ੪:੧ (873) 


(1) ਖੁਸ਼ਕ, ਬੇਨਮ, ਵੇਖੋ “ਸੁਕ” (1) 
“ਮਨਮੁਖ ਊਭੇ ਸੁਕਿ ਗਏ ਨਾ ਫਲੁ ਤਿੰਨਾਂ ਛਾਉ'। ” 
- ਸਿਰੀ ੩, ਅਸ ੨੦, ੪੧ (66) 
ਹੋਰ ਰੂਪ: 
ਸੁਕੈ - 
“ਹਰਿ ਕੇ ਨਾਇ ਸਦਾ ਹਰੀਆਵਲੀ ਫਿਰਿ ਸੁਕੈ ਨਾ ਕੁਮਲਾਇ। ” 
- ਮਲਾ ੩, ਅਸ ੨, ੪:੩ (1277) 
(2) ਸੁਕਦੇਵ, ਵੇਖੋ “ਸੁਕ” (2) 
“ਸਿਮ੍ਰਿਤਿ ਸਾਸਤ ਸਭਨੀ ਸਹੀ ਕੀਤਾ ਸੁਕਿ ਪੁਹਿਲਾਦਿ ਸ੍ੀਰਾਮਿ ਕਰਿ ਗੁਰ ਗੋਵਿਦੁ 
ਧਿਆਇਆ। ”” 
- ਤੁਖਾਂ ੪, ਛੰਤ ੪, ੬:੩ (1117) 
(3) ਖਤਮ ਹੋ ਗਏ 
“ਫਰੀਦਾ ਕਿੱਤੀ ਜੋਬਨ ਪ੍ਰੀਤਿ ਬਿਨੁ ਸੁਕਿ ਗਏ ਕੁਮਲਾਇ। ” 
- ਸਲੋ ਫਰ, ੩੪੨ (1379) 
ਸੁਕਵਾਰਿ --- ਸਾਤੇ (ਹਫਤੇ) ਦਾ ਪੰਜਵਾਂ ਦਿਨ, ਵੀਰਵਾਰ ਤੇ ਛਨਿਚਰਵਾਰ ਦੇ ਵਿਚਕਾਰਲਾ ਦਿਨ 
“ਸੁਕ੍ਵਾਰਿ ਪੁਭੁ ਰਹਿਆ ਸਮਾਈ। ”” 
- ਬਿਲਾ ੩, ਛਾ ੧, ੭:੧ (841) 
(1) (ਸੰ.) ਭਲਾ ਕੰਮ, ਚੰਗੇ ਕੰਮ, ਸ਼ੁਭ ਕੰਮ 
“ਦੁਕਿਤ ਸੁਕਿਤ ਮੰਧੇ ਸੰਸਾਰੁ ਸਗਲਾਣਾ। ”” 
- ਸਿਰੀ ੫, ੯੬, ੧:੧ (51) 


ਸੁਕ੍ਤੁ - 
“ਸੁਕਿਤੁ ਕੀਤਾ ਰਹਸੀ ਮੇਰੇ ਜੀਅੜੇ ਬਹੁੜਿ ਨ ਆਵੈ ਵਾਰੀ। ? 
- ਗਉ ੧, ੧੩, ੧":੨ (154) 


(2) ਭਲੀ/ਨੇਕੀ ਵਾਲੀ 
“ਸੁਕਿਤੁ ਮਨਸਾ ਗੁਰ ਉਪਦੇਸੀ ਜਾਗਤ ਹੀ ਮਨੁ ਮਾਨਿਆ। ” (ਨੇਕੀ ਵਾਲੀ ਬੁੱਧੀ 
ਦਾ) 
- ਆਸਾ ਨਾਮ, ੧, ੩:੨ (485) 
(3) ਭਲਾਈ 
“ਊਚ ਨੀਚ ਬਿਕਾਰ ਸੁਕ੍ਰਿਤ ਸੰਲਗਨ ਸਭ ਸੁਖ ਛੜੂ । ” 
- ਮਾਰੂ ੫. ਅਸ ੩, ੪:੧ (1018) 





ਤੀ 


“ਸੁਕਿਤੁ ਸਹਾਰੈ ਸੁ ਇਹ ਬੂਤਿ ਚੜੈ । ? 


- ਗਉ ਕਬ, ਵਾ ੬:੧ (344) 

(2) ਸ਼ੁਭ ਕੰਮ, ਵੇਖੋ “ਸੁਕ੍ਿਤ” (1) 
(3) ਚੰਗੀ ਕਰਨੀ 
“ਓਨੀ ਮੰਦੈ ਪੈਰੁ ਨ ਰਖਿਓ ਕਰਿ ਸੁਕਿਤੁ ਧਰਮੁ ਕਮਾਇਆ। ”? 

- ਆਸਾ ੧, ਵਾਰ ੭:੨ (467) 
(4) ਸੁਖ (ਪ੍ਰਭਾਵ) 
“ਦੁਕਿਤ ਸੁਕਿਤੁ ਧਾਰੋ ਕਰਮੁ ਰੀ। ” (ਦੁਖ ਸੁਖ ਤੇਰੇ ਕਰਮਾਂ ਦਾ ਫਲ ਹੈ) 

- ਧਨਾ ਝ਼ਿਲੋ ੧, ੧":੨ (695) 


(1) (ਸੰ.) ਅਨੰਦ, ਖੁਸ਼ੀ, ਪ੍ਰਸੰਨਤਾ, ਆਰਾਮ, ਦੁੱਖ ਦੇ ਵਿਪਰੀਤ, ਵੇਖੋ “ਸੁਖਿ, “ਸੁਖੁ 
“ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ। ” 
- ਜਪੁ ੧, ੨੭੩ (1) 
“ਸਭਿ ਸੁਖ ਹਰਿ ਰਸ ਭੋਗਣੇ ਸੰਤ ਸਭਾ ਮਿਲਿ ਗਿਆਨੁ। ”” 
- ਸਿਰੀ ੧, ੧੯, ੨੨ (21) 
(2) ਸੁਖੀ 
“ਸੁਖ ਦੁਖੀਆ ਮਨਿ ਮੋਹ ਵਿਣਾਸੁ। ” (ਕੋਈ ਸੁਖੀ ਤੇ ਕੋਈ ਦੁਖੀ ਮਨ ਵਿਚ ਮੋਹ 
ਕਰਕੇ ਨਾਸ ਹੁੰਦੇ ਹਨ) 
` ਗਉ ੧, ੬, ੩:੨ (152) 
(3) ਮੰਨਤ, ਮੁਰਾਦ 
“ਯਾਰ ਵੇ ਨਿਤ ਸੁਖ ਸੁਖੇਦੀ ਸਾ ਮੈ ਪਾਈ। ” 
- ਜੈਤ ੫, ਛੰਤ ੧, ੪:੧ (704) 


ਸੁਖਸਹਜ _--- ਸਹਜ (ਗਿਆਨ) ਤੋ ਉਪਜਨ ਵਾਲਾ ਅਨੰਦ, ਸਥਿਰ/ਅਡੋਲ ਸੁਖ, ਸਹਜ ਅਵਸਥਾ 


- ਗਉਂ ੫, ੯੬, ੧":੨ (184) 


“ਆਆਸੈ ਸੁਖੁ ਪਾਛੇ ਸੁਖ ਸਹਜਾ ਘਰਿ ਆਨੰਦੁ ਹਮਾਰੈ। ? 
- ਸੋਰ ੫, ੫, ੧2੨ (609) 
ਸੁਖਸਹਜਿ - 
“'ਬਿਨਵੰਤਿ ਨਾਨਕ ਸੁਖਸਹਜਿ ਮੇਲਾ ਪ੍ਰਭੁ ਆਪਿ ਬਣਾਇਆ। ” 
੍‌੍ - ਆਸਾ ੫, ਛੰਤ ੧੨, ੨:੬ (460) 
“ਸੁਖਸਹਜਿ ਸੋਵਹਿ ਕਿਲਬਿਖ ਖੋਵਹਿ ਨਾਮ ਰਸਿ ਰੰਗਿ ਜਾਗੀਆ। ” 
- ਬਿਹਾ ੫, ਛੰਤ ੪, ੩੪ (544) 
ਸੁਖਸਹਜੁ - 
“ਕਹੁ ਨਾਨਕ ਸੁਖਸਹਜੁ ਮੈ ਪਾਇਆ ਗੁਰਿ ਲਾਹੀ ਸਗਲ ਤਿਖਾ। ” 
- ਸਾਰ ੫, ੪੦, ੨੧੨ (1212) 
ਸੁਖ ਸਹਜੇ - 





736 


“ਤਿਸਹਿ ਤਿਆਗਿ ਸੁਖ ਸਹਜੇ ਸੋਊ। ” 


- ਗਉ ੫. ਬਾਅ ੧੪:੨ (253) 
ਸੁਖਸਾਂਦਿ - 
“ਸੁਖਸਾਂਦਿ ਘਰਿ ਆਇਆ। ” 
- ਸੋਰ ੫, ੮੪, ੧੧ (629) 


ਸੁਖਸਾਰ ---- ਸ੍ਰੇਸ਼ਟ/ਅਸਲ ਸੁਖ 


“ਰੇ ਮਨ ਟਹਲ ਹਰਿ ਸੁਖਸਾਰ। ” 
- ਮਾਲੀ ੫, ੧, ੧":੧ (986) 
ਹੋਰ ਰੂਪ: 
ਸੁਖਸਾਰਾ - 
“ਅੰਮ੍ਰਿਤ ਨਾਮ ਗੁਰੂ ਵਡ ਦਾਣਾ ਨਾਮੁ ਜਪਹੁ ਸੁਖਸਾਰਾ ਹੇ। ? 
- ਮਾਰੂ ੧, ਸੋਲ ੯, ੧੦:੩ (1029) 
ਸੁਖਸਾਰੁ - 
“ਸਬਦ ਸੁਰਤਿ ਸੁਖੁ ਉਪਜੈ ਪ੍ਰਭ ਰਾਤਉ ਸੁਖਸਾਰੁ । ” 
- ਸਿਰੀ ੪, ਅਸ ੧੪, ੧੨ (62) 
ਸੁਖਸਾਰੋ - 
“ਜਨ ਨਾਨਕ ਪਿਆਸ ਚਰਨ ਕਮਲਨ੍ ਕੀ ਪੇਖਿ ਦਰਸੁ ਸੁਆਮੀ ਸੁਖਸਾਰੋ । ” 
- ਬਿਲਾ ੫, ੧੨੩, ੨੨ (829) 


ਸੁਖਸਾਲ ---- ਸੁਖਾਂ ਦਾ ਘਰ 


“ਗੁਣ ਗਾਵਉ ਤੇਰੇ ਸਾਧਸੰਗਿ ਨਾਨਕ ਸੁਖਸਾਲ। ”? 
- ਬਿਲਾ ੫, ੪੧, ੪:੨ (211) 


ਸੁਖਸੇਵਾ ---- ਸੁਖ ਦੇਣ ਵਾਲੀ ਸੇਵਾ 


“ਸੁਖਸੇਵਾ ਅੰਦਰਿ ਰਖਿਐ ਆਪਣੀ ਨਦਰਿ ਕਰਹਿ ਨਿਸਤਾਰਿ ਜੀਉ। ”? 
- ਸਿਰੀ ੧, ਅਸ ੨੮, ੧੨੩ (72) 


- ਗਉਂ ੫, ੭੭, ੧੨ (178) 


- ਸੂਹੀ ੩, ਛੰਤ ੧, ੧:੧ (767) 


“ਸਿਮਰਿ ਸੁਆਮੀ ਸੁਖਹ ਗਾਮੀ ਇਛ੍ਰ ਸਗਲੀ ਪੁੰਨੀਆ। ” (ਜਿਸ ਪਾਸ ਆਸਾਨੀ 
ਨਾਲ ਪਹੁੰਚ ਜਾਈਦਾ ਹੈ) 

-ਸਿਰੀ ੫, ਛੰਤ ੨, ੪:੩ (80) 
(2) ਸੁਖ/ਆਨੰਦ ਦਾ 
“ਪਿਰ ਦੋਸੁ ਨਾਹੀ ਸੁਖਹ ਦਾਤੇ ਹਉ ਵਿਛੁੜੀ ਬੁਰਿਆਰੇ। ”” 





ਪਰ 


- ਗਉ ੫. ਛੰਤ ੧, ੨੫ (247) 
“ਦੁਖ ਹਰਤ ਕਰਤਾ ਸੁਖਹ ਸੁਆਮੀ ਸਰਣਿ ਸਾਧੂ ਆਇਆ। ”” 
- ਧਨਾ ੫, ਛੰਤ ੧, ੨:੩ (691) 
“ਸੁਖਹ ਸਮੂਹ ਭਇਆ ਗਇਆ ਵਿਜੋਗੋ ਰਾਮ। ” (ਸੁੱਖਾਂ ਦਾ ਇਕੱਠ, ਸਾਰੇ ਸੁੱਖ) 
- ਬਿਲਾ ੫. ਛੰਤ ੧, ੩:੨ (846) 
ਸੁਖਹਗਾਮੀ -- (1) (ਜਿਸ ਪਾਸ) ਸੁਖ ਨਾਲ ਪਹੁਚਿ ਸਕੀਦਾ ਹੈ 
“ਪੁਭ ਮਿਲੇ ਸੁਆਮੀ ਸੁਖਹਗਾਮੀ ਚਾਵ ਮੰਗਲ ਰਸ ਭਰੇ । ? 
- ਆਸਾ ੫, ਛੰਤ ੧੦, ੨੩ (459) 
(2) ਸੁਖਾਂ ਵਿਚ ਰਹਿਣ ਵਾਲੇ 
“ਭਜੁ ਸਰਣਿ ਸੁਆਮੀ ਸੁਖਹਗਾਮੀ ਤਿਸੁ ਬਿਨਾ ਅਨ ਨਾਹਿ ਕੋਇ। ”” 
- ਜੈਤ ੫, ਛੰਤ ੨, ੩:੫ (704) 
(3) ਸੁਖਾਂ ਵਿਚ ਪਹੁੰਚਾਣ ਵਾਲਾ, ਸੁਖ ਦੇਣ ਵਾਲਾ 
“ਹਰ ਹਰਾ ਸੁਆਮੀ ਸੁਖਹਗਾਮੀ ਅਨਦ ਮੰਗਲ ਰਸੁ ਘਣਾ । ”” 
- ਬਿਲਾ ੫. ਛੰਤ ੩, ੫:੩ (847) 


““ਜਿਸਹਿ ਸੀਗਾਰੇ ਨਾਨਕਾ ਤਿਸੁ ਸੁਖਹਿ ਬਸੇਰਾ। ” 
- ਆਸਾ ੫. ੧੧੭, ੪੧੨ (400) 
“ਸੁਖਹਿ ਸਮਾਈਐ ਮੇਰੇ ਮਨਾ। ” 
- ਆਸਾ ੫, ੧੬੦, ੧੧੫ (410) 
ਹੋਰ ਰੂਪ: 
ਸੁਖਹੂ - 
“ਸੁਖਹੁ ਉਠੇ ਰੋਗ ਪਾਪ ਕਮਾਇਆ। ” 
- ਮਾਝ ੧, ਵਾਰ ੪:੪ (139) 
ਸੁਖਦਾਇਓ -- ਸੁਖਦਾਈ, ਸੁਖ ਦੇਣ ਵਾਲਾ 
“ਕਿਉ ਬਿਸਰੈ ਇਹੁ ਲਾਲੁ ਪਿਆਰੋ ਸਰਬ ਗੁਣਾ ਸੁਖਦਾਇਓ । ”” 
- ਸੋਰ ੫, ੬੧, ੨:੧ (624) 
ਹੋਰ ਰੂਪ: 
ਸੁਖਦਾਇਕ - 
“ਮਹਿ ਮੰਗਾਂ ਸੋਈ ਦੇਵਦਾ ਹਰਿ ਪਿਤਾ ਸੁਖਦਾਇਕ। ” (ਸੁੱਖ ਦੇਣ ਵਾਲਾ) 
- ਮਾਰੂ ੫, ਵਾਰ ੨੧:੫ (1102) 


- ਮਾਝ ੫, ੨੨, ੧੧੨ (100) 


“ ਪ੍ਰਭੂ ਪਾਇਆ ਸੁਖਦਾਈਆ ਮਿਲਿਆ ਸੁਖ ਭਾਇ। ”” 
- ਬਿਲਾ ੫, ੩੩, ੧":੧ (808) 


ਸੁਖਦੇਉ ---- (1) ਸੁਖ ਦੇਣ ਵਾਲਾ, ਸੁਖ ਸਰੂਪ ਪ੍ਰਭੂ 





738 


“ਇਹ ਮਨਿ ਲੀਣ ਭਏ ਸੁਖਦੇਉ। ” 
- ਗਉ ਕਬ, ਅਸ ੩੬, ੮:੨ (330) 
(2) ਵਿਆਸ ਮੁਨੀ ਦਾ ਸੁਕਦੇਵ ਵੇਖੋ “ਸੁਕ” 
“ਸੁਖਦੇਉ ਪਰੀਖੁਤੁ ਗੁਣ ਰਵੈ ਗੋਤਮ ਰਿਖਿ ਜਸੁ ਗਾਇਓ। ” 
-ਸਵ ੧, ੮:੫ (1390) 


(1) ਜੋਗ ਮਤ ਅਨੁਸਾਰ ਇਕ ਨਾੜੀ ਜੋ ਨੱਕ ਦੇ ਮੁੱਢ ਤੋ ਲੈ ਕੇ ਕੰਗਰੋੜ ਦੇ ਨਾਲ ਹੁੰਦੀ 
ਹੋਈ ਦਿਮਾਗ ਤੱਕ ਪਹੁੰਚਦੀ ਹੈ। ਇਸ ਦੇ ਖੱਬੇ ਪਾਸੇ “ਇੜਾ? ਤੇ ਸਜੇ ਪਾਸੇ “ਪਿੰਗਲਾ” 
ਮੰਨੀ ਜਾਂਦੀ ਹੈ। 
“ਮਨ ਰੇ ਪਵਨ ਦਿੜੁ ਸੁਖਮਨ ਨਾਰੀ। ”” 
- ਗਉ ਕਬ, ੧੮, ੧":੨ (327) 

(2) ਮਿਲਾਪ ਅਵਸਥਾ ਜਿਥੇ “ਇੜਾ? ਤੇ “ਪਿੰਗਲਾ” ਮਿਲਦੀਆਂ ਹਨ (ਭਾਵ) 
“ਸੁਖਮਨ ਕੈ ਘਰਿ ਰਾਗੁ ਸੁੰਨਿ ਸੁੰਨਿ ਮੰਡਲਿ ਲਿਵ ਲਾਇ। ” 

- ਮਲਾ ੧, ਵਾਰ ੨੭ਸ, ੧, ੧:੫ (1291) 


ਸੁਖਮਨਨਾਰੀ - ਸੁਖਮਨਾ ਨਾੜੀ 


“ਸਹਜ ਸੈਨ ਅਰੁ ਸੁਖਮਨਨਾਰੀ ਉਧ ਕਮਲ ਬਿਗਸਇਆ। ” 
- ਸੋਰ ੫, ੧੪, ੧੨ (612) 


ਸੁਖਮਨਾ ---- ਜੋਗੀਆਂ ਅਨੁਸਾਰ ਇਕ ਨਾੜੀ, ਵੇਖੋ “ਸੁਖਮਨ” 


““ਸੁਖਮਨਾ ਇੜਾ ਪਿੰਗੁਲਾ ਬੂਝੈ ਜਾ ਆਪੇ ਅਲਖੁ ਲਖਾਏ। ” 
- ਰਾਮ ੧, ਸਿਗੋ ੬੦੫ (944) 


ਸੁਖਮਨਿ ---- ਮਨ ਵਿਚ ਸੁਖ ਵਸਾਉਣ ਵਾਲੀ 


“ਦੂਖ ਭੁਖ ਮਿਟੈ ਤੇਰੋ ਸਹਸਾ ਸੁਖ ਪਾਵਹਿ ਤੂੰ ਸੁਖਮਨਿ ਨਾਰੀ। ” 
- ਆਸਾਂ ੫, ੨੮, ੧੯੧੨ (377) 


ਹੋਰ ਰੂਪ: 
ਸੁਖਮਨੀ - 
“ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ। ? (ਸੁਖਾਂ ਦੀ ਮਣੀ) 
- ਗਉ ੫. ਸੁਖ ੧":੧ (262) 


““ਸਾਧਸੰਗ ਸ੍ਰੇਹ ਸਤ੍ਰਿ ਸੁਖਯੰ ਬਸੰਤਿ ਨਾਨਕਹ। ” 
- ਸਸ ੫, ੨੧੫ (1354) 


ਸੁਖਰਾਏ ---- ਸੁਖ ਦਾ ਰਾਜਾ, ਸੁਖਦੇਣ ਵਾਲਾ 


“ਤੂੰ ਸਮਰਥੁ ਸਰਨਿ ਕੋ ਦਾਤਾ ਦੁਖ ਭੰਜਨੁ ਸੁਖਰਾਏ। ” 
- ਗੂਜ ੫, ੩੨, ੧:੧ (502) 


ਸੁਖਲੀਆ --- ਸੁਖਦਾਇਕ, ਆਰਾਮ ਵਾਲਾ 


“ਸੇਜ ਸੁਖਲੀਆ ਮਨਿ ਗਰਬਲੀਆ। ” 


- ਆਸਾਂ ੫. ੫੫, ੧:੨ (385) 





739 


ਸੁਖਵੰਤ ---- ਸੁਖ ਵਾਲੀ 


“ਸੁਖਵੰਤੀ ਸਾ ਨਾਰਿ ਸੋਭਾ ਪੁਰਿ ਬਣਾ। ? 
ਨ - ਆਸਾ ੫, ੭, ੨੨ (457) 
(1) ਸੁਖ ਨਾਲ ਰਹਿਣ ਵਾਲੇ 
“ਹਰਿ ਧਿਆਵਹਿ ਹਰਿ ਧਿਆਵਹਿ ਤੁਧੁ ਜੀ ਸੇ ਜਨ ਜੁਗ ਮਹਿ ਸੁਖਵਾਸੀ। ”” 
- ਆਸਾ ੪, ਸੋਪੁ ੧, ੩:੧ (11) 
(2) ਆਰਾਮ ਨਾਲ ਟਿਕ ਜਾਵੇ 
“ਮਨੂਆ ਪਉਣੁ ਬਿੰਦੁ ਸੁਖਵਾਸੀ ਨਾਮਿ ਵਸੈ ਸੁਖ ਭਾਈ। ”? 
੍‌੍ - ਸੋਰ ੧, ਅਸ ੧, ੩:੧ (634) 


“ਸਰਬ ਸੁਖਾ ਸੁਖ ਉਪਜਹਿ ਦਰਗਹ ਪੈਧਾ ਜਾਇ। ” 
- ਸਿਰੀ ੫, ੩੦, ੧":੨ (45) 


“ਕਥੜੀਆ ਸੰਤਾਹ ਤੇ ਸੁਖਾਊ ਪੰਧੀਆ। ” 
- ਮਾਰੂ ੫. ਵਾਰ ੨੧ਸ, ੫. ੨:੧ (1101) 


“ਹਰਿ ਕੇ ਲੋਗ ਰਾਮ ਜਨ ਨੀਕੇ ਭਾਗਹੀਣ ਨ ਸੁਖਾਇ। ” 
- ਰਾਮ ੪, ੨, ੩੯੧ (881) 


ਸੁਖਾਇਓ --- ਸੁਖ ਦਿੱਤਾ, ਸੁਖੀ ਕੀਤਾ 


“ਅੰਗੀਕਾਰੁ ਕੀਓ ਮੇਰੇ ਸੁਆਮੀ ਭੂਮੁ ਭਉ ਮੇਟਿ ਸੁਖਾਇਓ। ” 
- ਮਲਾ ੫, ੧੮, ੨੧ (1270) 


ਸੁਖਾਇਆ --- ਭਾਇਆ, ਚੰਗਾ ਲੱਗਾ 


“ਗੁਰਿ ਸਚੁ ਕਹਿਆ ਅੰਮ੍ਰਿਤੁ ਲਹਿਆ ਮਨਿ ਤਨਿ ਸਾਚੁ ਸੁਖਾਇਆ। ”” 
- ਰਾਮ ੧, ਓਅੰ ੪:੩ (930) 


ਹੋਰ ਰੂਪ: 

ਸੁਖਾਈ - 

“ਨਿੰਦਕ ਦੁਸਟ ਵਡਿਆਈ ਵੇਖਿ ਨ ਸਕਨਿ ਓਨਾ ਪਰਾਇਆ ਭਲਾ ਨ ਸੁਖਾਈ। ” 
- ਬਿਲਾ ੪, ਵਾਰ ੪:੩ (850) 


“ਮਨ ਮੇਰੇ ਅਪਨਾ ਹਰਿ ਸੇਵਿ ਦਿਨੁ ਰਾਤੀ ਜੋ ਤੁਧੁ ਉਪਕਰੈ ਦੁਖਿ ਸੁਖਾਸਾ। ? 
- ਗੋਂਡ ੪, ੨, ੩੩ (860) 
ਭਾਉਦੀ, ਚੰਗੀ ਲਗਦੀ 
“ਗੁਰ ਸਤਿਗੁਰ ਸੁਆਮੀ ਭੇਦੁ ਨ ਜਾਣਹੁ ਜਿਤੁ ਮਿਲਿ ਹਰਿ ਭਗਤਿ ਸੁਖਾਂਦੀ। ” 
- ਸਿਰੀ ੪, ਪਹ ੩, ੪੧੫ (77) 


ਸੁਖਾਨਿਆ --- ਚੰਗਾ ਲਗਦਾ/ਭਾਉਂਦਾ ਹੈ 





740 


“ਹਰਿ ਵਰਿ ਨਾਰਿ ਭਈ ਸੋਹਾਗਣਿ ਮਨਿ ਤਨਿ ਪ੍ਰੇਮ ਸੁਖਾਨਿਆ। ? 

- ਮਲਾ ੧, ੨, ੨੩੨ (1254) 
ਹੋਰ ਰੂਪ: 
ਸੁਖਾਨੀ - 
“ਮੇਰੈ ਹੀਅਰੈ ਸਤਿਗੁਰਿ ਪੁੀਤਿ ਲਗਾਈ ਮਨਿ ਹਰਿ ਹਰਿ ਕਥਾ ਸੁਖਾਨੀ। ” 

- ਸਾਰ ੪, ੫, ੧੧੨ (1199) 
ਸੁਖਾਨੇ - 
“ਜਿਨ ਗੁਰ ਬਚਨ ਸੁਖਾਨੇ ਹੀਅਰੈ ਤਿਨ ਆਗੈ ਆਣਿ ਪਰੀਠਾ। ” (ਸੁਖਾਂਦਾ ਹੈ) 

- ਗਉ ੪, ੬੧, ੨:੨ (171) 


(1) ਸੁਖੀ 
“ਹਰਿ ਭਗਵੰਤਾ ਤਾ ਜਨੁ ਖਰਾ ਸੁਖਾਲਾ। ?? 
- ਮਾਝ ੫, ਅਸ ੩੭, ੧੨ (131) 
ਹੋਰ ਰੂਪ: 
ਸੁਖਾਲਿਆ - 
“ਜਿਨ ਮਨਿ ਵੁਠਾ ਆਪਿ ਸੇ ਸਦਾ ਸੁਖਾਲਿਆ। ” 
- ਗੂਜ ੫, ਵਾਰ ੧੯੫ (523) 
ਸੁਖਾਲੀ - 
“ਸਤਗੁਰ ਕੀ ਸੇਵਾ ਅਤਿ ਸੁਖਾਲੀ ਜੋ ਇਛੇ ਸੋ ਫਲੂ ਪਾਏ। ” (ਸੁਖਦਾਈ) 
- ਸਿਰੀ ੩, ੪੫, ੩:੧ (31) 
“ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ। ” (ਸੁਖ ਨਾਲ) 
- ਸਿਰੀ ੫, ਅਸ ੨੯, ੧੩੩ (74) 
“ਅੰਮ੍ਰਿਤ ਕਾਇਆ ਰਹੈ ਸੁਖਾਲੀ ਬਾਜੀ ਇਹੁ ਸੰਸਾਰੋ। ? (ਭਾਵ ਬੇਫਿਕਰੀ ਨਾਲ) 
- ਗਉ ੧, ੧੩, ੧:੧ (154) 
“ਦਰ ਘਰ ਮਹਲਾ ਸੇਜ ਸੁਖਾਲੀ। ” (ਸੁਖਦਾਇਕ, ਆਰਾਮ ਵਾਲੀ) 
- ਗਉ ੧, ਅਸ ੧੦, ੪:੧ (225) 
ਸੁਖਾਲੇ - 
“ਜਿਸ ਕੇ ਜੀਅ ਤਿਨਿ ਕੀਏ ਸੁਖਾਲੇ ਭਗਤ ਜਨਾ ਕਉ ਸਾਚਾ ਤਾਣੁ । ” 
- ਬਿਲਾ ੫, ੧੧੨, ੧:੧ (826) 
ਭਾਏ, ਚੰਗੀ ਲਗੇ 
“ਇਹੁ ਕਾਪੜੁ ਤਨਿ ਨ ਸੁਖਾਵਈ ਕਰਿ ਨ ਸਕਉ ਹਉ ਵੇਸਾ। ” 
- ਵਡ, ੫, ੩:੩ (564) 


ਹੋਰ ਰੂਪ: 
ਸੁਖਾਵਏ - 
“ਹਰਿ ਬਿਨੁ ਨੀਦ ਭੂਖ ਕਹੁ ਕੈਸੀ ਕਾਪੜੁ ਤਨਿ ਨ ਸੁਖਾਵਏ । ” 
-ਤੁਖਾ ੧, ਬਾਰਾ ੯:੫ (1108) 


ਸੁਖਾਂਵੈ - 
“ਜਿਨਾ ਸਤਿਗੁਰ ਕਾ ਆਖਿਆ ਸੁਖਾਂਵੈ ਨਾਹੀ ਤਿਨਾ ਮੁਹ ਭਲੇਰੇ । ” 





741 


- ਗਉਂ ੪, ਵਾਰ ੧੦ਸ, ੧:੪ (305) 


“ਅਸੁਰ ਸੰਘਾਰੈ ਸੁਖਿ ਵਸੈ ਜੋ ਤਿਸੁ ਭਾਵੈ ਸੁ ਹੋਇ। ” (ਸੁਖ ਨਾਲ, ਅਨੰਦ ਨਾਲ) 
- ਸਿਰੀ ੩, ੪੪, ੩:੩ (30) 
“ਦੁਖਿ ਸੁਖਿ ਪਿਆਰੇ ਤੁਧੁ ਧਿਆਈ। ” (ਸੁਖ ਵਿਚ) 
- ਮਾਝ ੫, ੧੬, ੪੧ (99) 
“ਜਿਨਿ ਸੁਖਿ ਬੈਠਾਲੀ ਤਿਸੁ ਭਉ ਬਹੁਤੁ ਦਿਖਾਇਆ। ”” (ਭਾਵ ਆਦਰ ਨਾਲ) 


“ਨਾਮੁ ਧਿਆਏ ਸੋ ਸੁਖੀ ਤਿਸੁ ਮੁਖੁ ਉਊਜਲੁ ਹੋਇ। ” 
- ਸਿਰੀ ੫, ੭੮, ੧੧ (44) 
ਹੋਰ ਰੂਪ: 
ਸੁਖੀਅਨ - 
““ਸੁਖੀਅਨ ਮਹਿ ਸੁਖੀਆ ਤੂੰ ਕਹੀਅਹਿ ਦਾਤਨ ਸਿਰਿ ਦਾਤਾ। ” (ਸੁਖੀਏ) 
- ਗੂਜ ੫, ਅਸ ੧, ੨੨੧ (507) 
ਸੁਖੀਆ - 
“ਕਉਣੁ ਸੁ ਸੁਖੀਆ ਕਉਣੁ ਸੁ ਦੁਖੀਆ। ” 
- ਮਾਝ ੫, ਅਸ ੩੬, ੩੧ (131) 
(2) ਸ੍ਰੇਸ਼ਟ, (ਭਾਵ) - ਸੁਖੀ ਹੂੰ ਸੁਖਾ ਮੁਹਾਵਰਾ ਸ੍ਰੇਸ਼ਟ ਸੁੱਖ 
“ਸੈ ਸੁਖੀ ਹੂੰ ਸੁਖੁ ਪਾਇਆ। ” 
- ਸਿਰੀ ੫, ਅਸ ੨੯, ੯੧ (73) 
(3) ਸੁੱਕੀ ਹੋਈ 
“ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ। ”” 
- ਸਲੋ ਫਰ, ੨੯:੧ (1379) 
ਸੁਖੀਆ ---- (1) ਸੁਖੀ, ਸੁਖ/ਅਨੰਦ ਵਿਚ, ਅਨੰਦਿਤ ਵੇਖੋ “ਸੁਖੀ” (1) 
(2) ਸੁਖੀ ਕਰਦਾ 
“ਓਥੈ ਅੰਮ੍ਰਿਤੁ ਵੰਡੀਯੈ ਸੁਖੀਆ ਹਰਿ ਕਰਣੇ। ” 
- ਗਵੁ ੫, ਵਾਰ ੯:੧ (320) 
ਹੋਰ ਰੂਪ: 
ਸੁਖੀਏ - 
“ਸੇਈ ਸੁਖੀਏ ਚਹੁ ਜੁਗੀ ਜਿਨਾ ਨਾਮੁ ਅਖੁਟੁ ਅਪਾਰੁ। ” (ਸੁਖੀ ਹਨ) 
- ਸਿਰੀ ੩, ੩੪, ੩:੪ (26) 
“ਧਰਮ ਧੀਰਜ ਸਹਜ ਸੁਖੀਏ ਸਾਧਸੰਗਤਿ ਹਰਿ ਭਜੇ। ” (ਸਹਿਜ ਸੁਖ ਵਾਲੇ) 
- ਆਸਾ ੫, ਛੰਤ ੧੨, ੩:੩ (460) 
“ਸੁਖੀਏ ਕਉ ਪੇਖੈ ਸਭ ਸੁਖੀਆ ਰੋਗੀ ਕੈ ਭਾਣੈ ਸਭ ਰੋਗੀ। ” (ਸੁਖੀ, ਸੁਖਵਾਲੇ) 
- ਸੋਰ ੫, ੬, ੧:੧ (610) 


“ਦੁਖ ਪਰਹਰਿ ਸੁਖੁ ਘਰਿ ਲੈ ਜਾਇ। ” (ਸੁਖ ਦਾ ਦਿਲ ਵਿਚ ਵਾਸਾ ਕਰ ਲੈਂਦਾ ਹੈ) 





742 


- ਜਪੁ ੧, ੫:੬ (2) 
“ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ। ” 
- ਆਸਾ ੪, ਸੁਪੁ ੨, ੩:੩ (11) 
“ਜਿਉ ਨਿਰਧਨੁ ਧਨੁ ਦੇਖਿ ਸੁਖੁ ਪਾਂਵੈ। (ਖੁਸ਼ੀ/ਆਨੰਦ ਪ੍ਰਾਪਤ ਕਰਦਾ ਹੈ) 
- ਮਾਝ ੫, ੨੧, ੨:੨ (100) 
ਹੋਰ ਰੂਪ: 
ਸੁਖੇ - 
“ਸਦਾ ਪਿਰੁ ਰਾਵਹਿ ਆਪਣਾ ਤਿਨਾ ਸੁਖੇ ਸੁਖਿ ਵਿਹਾਇ। ” (ਸੁੱਖ ਵਿਚ ਹੀ) 
- ਸਿਰੀ ੩, ੬੧, ੨:੪ (38) 
“ਜਾ ਤੂ ਅੰਦਰਿ ਤਾ ਸੁਖੇ ਤੂੰ ਨਿਮਾਣੀ ਮਾਣੀਆ। ”” (ਸੁਖੀ) 
- ਸੂਹੀ ੫, ਅਸ ੪, ੨:੨ (761) 


--- ਸੁਖ ਨਾਲ ਭਰਪੂਰ 
“ਹੁਕਮੇ ਬੁਝਿ ਨਿਹਾਲੂ ਸੁਖਿ ਸੁਖੇਟਿਆ। ” 


- ਗੂਝ ੫, ਵਾਰ ੧੦:੭ (520) 


ਸੁਖ (ਇਥੇ ਭਾਵ ਦੁਨਿਆਵੀ/ਪਦਾਰਥਕ ਸੁਖਦਾਈ) 
“ਸੁਖੇਣ ਬੈਣ ਰਤਨੰ ਰਚਨੰ ਕਸੁੰਭ ਰੰਗਣ । ”” 
- ਗਾਥਾ ੫, ੨੪੧੧ (1361) 
ਸੁਖਦਿਆ (ਮੰਨਤਾਂ), ਮੰਗਦਿਆਂ (ਮੁਰਾਦਾਂ) 
“ਯਾਰ ਵੇ ਨਿਤ ਸੁਖ ਸੁਖੇਦੀ ਸਾ ਮੈ ਪਾਈ। ” 
- ਜੈਤ ੩, ਛੰਤ ੧, ੪:੧ (704) 


ਸੁਖ ਦੀ ਆਸ ਰਖਣ ਨਾਲ, ਸੁੱਖ ਮੰਗਣ ਵਾਲੇ ਨੂੰ 
“ਸੁਖੈ ਕਉ ਦੁਖੁ ਅਗਲਾ ਮਨਮੁਖਿ ਬੁਝ ਨ ਹੋਇ। ? 
- ਸਿਰੀ ੧, ਅਸ ੭, ੫:੨ (57) 
“ਨਾਨਕ ਐਥੇ ਸੁੰਖੇ ਅੰਦਰਿ ਰਖਸੀ ਅਗੈ ਹਰਿ ਸਿਉ ਕੇਲ ਕਰੇਹੁ । ” (ਸੁਖ ਵਿਚ) 
- ਬਿਹਾ ੪, ਵਾਰ ੧੫ਸ, ੩, ੨੬ (554) 
“ਸੁਖੈ ਏਹੁ ਬਿਬੇਕ ਹੈ ਅੰਤਰੁ ਨਿਰਮਲੁ ਹੋਇ। ” (ਸੁਖਦਾ) 
- ਰਾਮ ੩, ਵਾਰ ੭ਸ, ੩, ੩:੨ (947) 


(1) ਸੁਖ ਦੇਣ ਵਾਲਾ, ਸੁਖਦਾਤਾ 
“ਮਿਲਿਓ ਮਨੋਹਰ ਸਰਬ ਸੁਖੈਨਾ ਤਿਆਗਿ ਨ ਕਤਹੁ ਜਾਏ। ” 
`_` = ਦੇਵ ੫, ੨੭, ੧:੧ (533) 
(2) ਸੁਖ 
“ਜਿਸੁ ਨਾਮੁ ਰਿੰਦੈ ਤਿਸੁ ਸਜਹ ਸੁਖੈਨਾ। ” (ਸੁਖ) 
- ਭੈਰ ੫, ਅਸ ੧, ੨੨ (1155) 


“ਪੰਚ ਭਾਗੇ ਚੋਰ ਸਹਜੇ ਸੁਖੈਨੋ ਹਰੇ ਗੁਨ ਗਾਵਤੀ ਗਾਵਤੀ ਗਾਵਤੀ ਦਰਸ 
ਪਿਆਰਿ। ” 





743 


- ਕਾਨ ੫, ੩੭, ੧੨ (1305) 


“ਨਉ ਨਿਧਿ ਪਾਵਹਿ ਅਤੁਲੁ ਸੁਖੋ। ? 
- ਗਉਂ ੫, ਅਸ ੧੩, ੪:੨ (241) 
ਹੋਰ ਰੂਪ: 
ਸੁਖੁ - 
“ਦੁਖ ਭਯੰਤਿ ਸੁਖ੍ਰੰ ਭੈ ਭੀਤੰ ਤੇ ਨਿਰਭਯਹ। ”” 
- ਸਸ ੫, ੩੭੧੨ (1357) 
(ਸੰ.) ਖੁਸ਼ਬੁ, ਵੇਖੋ “ਸੁਗੰਧੁ ” 
“ਹਰਿ ਹਰਿ ਬਾਸੁ ਸੁਗੰਧ ਬਸਾਈ। ”” 
- ਗਉਂ ਕਬ, ੧੬, ੫:੨ (326) 
ਹੋਰ ਰੂਪ: 
ਸੁਗੰਧਤ - 
“ਜਿਹ ਪ੍ਰਸਾਦਿ ਸੁਗੰਧਤ ਤਨਿ ਲਾਵਹਿ। ” (ਸੁਗੰਧੀਆਂ ਖੁਸ਼ਬੂਆਂ) 
- ਗਉ ੫. ਸੁਖ ੬, ੧:੨ (269) 
(2) ਸੁਭਾਵ, ਗੁਣ ਨੇਮ 
“ਕਬੀਰ ਪਾਰਸ ਚੰਦਨੈ ਤਿਨ ਹੈ ਏਕ ਸੁਗੰਧ । ? 
- ਸਲੋ ਕਬ, ੭੭੨ (1368) 


“ਕਰਪੂਰ ਪੁਹਪ ਸੁਗੰਧਾ ਪਰਸ ਮਾਨੁਖ ਦੇਹੰ ਮਲੀਣੰ । ” 


- ਗਾਥਾ ੫. ੧:੧ (1360) 


€) 


ਖੁਸ਼ਬੂ, ਵੇਖੋ “ਸੁਗੰਧ” 
“ਚੰਦਨ ਕੈ ਨਿਕਟੈ ਬਸੈ ਬਾਂਸੁ ਸੁਗੰਧੁ ਨ ਹੋਇ। ” 
- ਸਲੋ ਕਬ, ੧੨੦੨ (1365) 
ਸੌਖੇ 
“ਦੁਰਗਮ ਸਥਾਨ ਸੁਗਮੰ ਮਹਾ ਦੂਖ ਸਰਬ ਸੂਖਣਹ । ” 
- ਸਸ ੫, ੪੪੧੧ (1358) 
ਉਤਮ/ਸ੍ਰੇਸ਼ਟ ਗਿਆਨ, ਵੇਖੋ “ਸੁਗਿਆਨ” (2) 
“ਸਗਲ ਗੁਣ ਸੁਗਿਆਨ ਪੂਰਨ ਆਪਣੇ ਪ੍ਰਭ ਭਾਣੀ । ”” 
- ਆਸਾ ੫, ਛੰਤ ੧੦, ੩:੫ (459) 
ਹੋਰ ਰੂਪ: 
ਸੁਗਿਆਨਾ - 
“ਕਟੀਐ ਜਮ ਫਾਸੀ ਸਿਮਰਿ ਅਬਿਨਾਸੀ ਸਗਲ ਮੰਗਲ ਸੁਗਿਆਨਾ। ” 
- ਸੂਹੀ ੫, ਛੰਤ ੬, ੨:੩ (781) 


ਸੁਗਿਆਨਾ --- (1) ਉਤਮਮਸ੍ੇਸ਼ਟ ਗਿਆਨਵਾਨ/ ਗਿਆਨੀ 





744 


“ਮਲ ਮੂਤ ਮੂੜ ਜਿ ਮੁਗਧ ਹੋਤੇ ਸਿ ਦੇਖਿ ਦਰਸੁ ਸੁਗਿਆਨਾ। ” 
- ਗਉ ੫. ਛੰਤ ੨, ੩:੫ (248) 


- ਗਉਂ ੫, ਅਸ ੫, ੫:੩ (238) 


“ਮੂੜ ਮੁਗਧੁ ਹੋਇ ਚਤੁਰ ਸੁਗਿਆਨੁ । ”” 


- ਭੈਰ ੫, ੩੬, ੩੨ (1146) 
(2) ਉਤਮ ਗਿਆਨ, ਵੇਖੋ “ਸੁਗਿਆਨ ? 
ਹੋਰ ਰੂਪ: 
ਸੁਗਿਆਨੁ - 
“ਸਾਧ ਕੈ ਸੰਗਿ ਪ੍ਰਗਟੈ ਸੁਗਿਆਨੁ । ? 
- ਗਉ ੫. ਸੁਖ ੭, ੧:੪ (271) 


“ਸੁਤ ਬਨਿਤਾ ਸਾਜਨ ਸੁਖ ਬੰਧਪ ਤਾ ਸਿਉ ਮੋਹੁ ਬਢਿਓ ਸੁਘਨਾ। ” 
- ਸਮੁ ੫, ੪':੩ (1387) 


(1) ਸੁਡੌਲ, ਗਠਿਤ ਸਰੀਰ ਵਾਲਾ 
“ਸੁੰਦਰ ਸੁਘਰ ਸਰੂਪ ਸਿਆਨੇ ਪੰਚਹੁ ਹੀ ਮੋਹਿ ਛਲੀ ਰੇ । ”” 
ਰੇ - ਆਸਾ ੫, ੧੩੨, ੧੨ (404) 
(2) ਸੁਘੜ, ਸਿਆਣਾ, ਹੋਰ ਵੇਖੋ “ਸੁਘੜ 
“ਸੁੰਦਰ ਸੁਘਰ ਬੇਅੰਤ ਪਿਤਾ ਪ੍ਰਭ ਹੋਹੁ ਪ੍ਰਭੂ ਕਿਰਪਾਲਾ। ”” 
੍‌੍ - ਧਨਾ ੫, ੩੮, ੧":੨ (680) 
“ਤੁਮ ਹੀ ਸੁੰਦਰ ਤੁਮਹਿ ਸਿਆਨੇ ਤੁਮ ਹੀ ਸੁਘਰ ਸੁਜਾਨਾ। ”” 
- ਸਾਰ ੫, ੨੯, ੧੧੧ (1210) 
ਹੋਰ ਰੂਪ: 
ਸੁਘਰਿ - 
“ਨਹ ਚਤੁਰਿ ਸੁਘਰਿ ਸੁਜਾਨ ਬੇਤੀ ਮੋਹਿ ਨਿਰਗੁਨਿ ਗੁਨੁ ਨਹੀ। ”” 
- ਬਿਲਾ ੫, ਛੰਤ ੩, ੩:੩ (847) 
ਸੁਘਰੁ - 
“ਕੋਊ ਸੁਘਰੁ ਨ ਕੋਊ ਮੂਰਾ। ” 
੍‌ ਵਾ - ਗਉ ੫. ਬਾਅ ੧੧:੬ (252) 


ਸਿਆਣਾ, ਸੁਚਜਾ ਵੇਖੋ “ਸੁਘਡ” (2) 


- ਗਉਂ ੪, ੬੫, ੨:੩ (173) 





745 


ਸੁਘੜਿ - 
““ਰੂਪਵੰਤਿ ਸਾ ਸੁਘੜਿ ਬਿਚਖਣਿ ਜੋ ਧਨ ਕੰਤ ਪਿਆਰੀ ਜੀਉ। ” (ਸੁਚੱਜੀ) 
- ਮਾਝ ੫, ੧੧, ੨:੩ (97) 
ਸੁਘੜੁ - 
“ਨਾਨਕ ਗੁਰਮੁਖਿ ਨਦਰੀ ਆਇਆ ਹਰਿ ਇਕੋ ਸੁਘੜੁ ਸੁਜਾਣੀਐ। ”” 
- ਮਾਝ ੧, ਵਾਰ ੨ਸ, ੨, ੨:੭ (138) 
“ਚੁਤਰ ਸਿਆਣਾ ਸੁਘੜੁ ਸੋਇ ਜਿਨਿ ਤਜਿਆ ਅਭਿਮਾਨੁ। ? (ਸੁਚੱਜਾ) 
- ਗਉ ੫. ਥਿਤੀ ੪ਸ:੧ (297) 
“ਆਪਿ ਦਇਆ ਕਰਿ ਰਖਦਾ ਪਿਆਰਾ ਆਪੇ ਸੁਘੜ ਸੁਜਾਣੁ । ”(ਚਾਤਰ ਸਿਆਣਾ) 
- ਸੋਰ ੪, ੫, ੧੩ (606) 


(1) (ਸੰ.) ਪਵਿੱਤਰਤਾ, ਵੇਖੋ “ਸੁਚਾ, ਸਚਿ? 
“ਨਾ ਹਮ ਕਰਮ ਨਾ ਧਰਮ ਸੁਚ ਪ੍ਰਭਿ ਗਹਿ ਭੁਜਾ ਆਪਾਇਓ। ” 
- ਗਉ ੫, ਅਸ ੧੪, ੪:੧ (241) 
(2) ਜੂਠ ਦੇ ਉਲਟ 
“ਸੁਧ ਕਵਨ ਪਰ ਹੋਇਬੋ ਸੁਚ ਕੁੰਚਰ ਬਿਧਿ ਬਿਉਹਾਰ। ”” 
- ਗਉ ਰਵਿ, ਅਸ ੧, ੪:੨ (346) 
(3) ਸੁਚੀ (ਪਵਿੱਤਰ) ਰਹਿਣੀ (ਭਾਵ) 
“ਨਾਵਹੁ ਧੋਵਹੁ ਤਿਲਕੁ ਚੜਾਵਹੁ ਸੁਚ ਵਿਣੁ ਸੋਚ ਨ ਹੋਈ। ” 
- ਰਾਮ ੧, ਅਸ ੧, ੬੨ (903) 
ਚੰਗੇ ਚਜ ਆਚਾਰ ਵਾਲੀ, ਨੇਕ ਚਲਣ ਵਾਲੀ 
“ਅੰਮਾਲੀ ਹਉ ਖਰੀ ਸੁਚਜੀ ਤੈ ਸਹ ਏਕਿ ਨ ਭਾਵਾ। ? 
- ਵਡ ੧, ੩, ੧੧੦ (558) 


0 0 


ਪਵਿੱਤਰ, ਸਵੱਛ 
“ਪਹਿਲਾ ਸੁਚਾ ਆਪਿ ਹੋਇ ਸੁਚੈ ਬੈਠਾ ਆਇ। ” 
- ਆਸਾ ੧, ਵਾਰ ੧੯ਸ, ੧, ੧੨ (473) 


“ਦਿੜੁ ਨਾਮ ਦਾਨ ਇਸਨਾਨੁ ਸੁਚਾਰੀ। ” 
- ਸੂਹੀ ੫, ੧੮, ੩:੨ (740) 


(1) ਪਵਿੱਤਰਤਾ, ਵੇਖੋ “ਸੁੱਚ? 
“ਤੀਰਥ ਵਰਤ ਸੁਚਿ ਸੰਜਮੁ ਨਾਹੀ ਕਰਮੁ ਧਰਮੁ ਨਹੀ ਪੂਜਾ। ” 
- ਸਿਰੀ ੧, ਪਹ ੨, ੨੫ (75) 
“ਨਾਨਕ ਸਚੁ ਸੁਚਿ ਪਾਈਐ ਤਿਹ ਸੰਤਨ ਕੈ ਪਾਸਿ। ” (ਆਤਮਕ ਪਵਿੱਤਰਤਾ) 
- ਗਉ ੫. ਬਾਅ ੩ਸ:੨ (250) 
“ਸੁਚਿ ਹੋਵੈ ਤਾ ਸਚੁ ਪਾਈਐ। ”! (ਦਿਲ ਦੀ ਪਵਿੱਤਰਤਾ) 
- ਆਸਾ ੧.. ਵਾਰ ੧੬ਸ, ੧, ੨੨੨ (472) 


(2) ਸਰੀਰਕ ਸਫਾਈ/ਸਵੱਛਤਾ 
“ਅਅਹੰਬੁਧਿ ਸੁਚਿ ਕਰਮ ਕਰਿ ਇਹ ਬੰਧਨ ਬੰਧਾਨੀ। ” 





746 


- ਗਉ ੫, ਅਸ ੧੫, ੭:੧ (242) 


“ਹਮ ਅਚਿਤ ਅਚੇਤ ਨ ਜਾਨਹਿ ਗਤਿ ਮਿਤਿ ਗੁਰਿ ਕੀਏ ਸੁਚਿਤ ਚਿਤੇਨ। ” 
- ਕਾਨ ੪, ੨, ੧੧ (1294) 
“ਚਾੜਿਕ ਚਿਤ ਸੁਚਿਤ ਸੁ ਸਾਜਨੁ ਚਾਹੀਐ। ” 
- ਫੁਨ ੫, ੧੧੧ (1362) 
<< ਪਵਿੱਤਰ, ਭਾਵ ਸਾਰਥਕ 


“ਨਾਨਕ ਚੁਲੀਆ ਸੁਚੀਆ ਜੇ ਭਰਿ ਜਾਣੈ ਕੋਇ। ” 
- ਸਾਰ ੪, ਵਾਰ ੭ਸ, ੧, ੨੧ (1240) 


- ਆਸਾ ੧, ਅਸ ੪, ੫:੩ (413) 


- ਰਾਮ ੧, ਅਸ ੨, ੮:੩ (903) 


““ਤਰੁ ਤਾਰੀ ਮਨਿ ਨਾਮੁ ਸੁਚੀਤੁ । ” (ਮਨ ਵਿਚ ਪਵਿੱਤਰ ਨਾਮ ਰੱਖ ਕੇ ਤਾਰੀ ਤਰ 
ਜਾ) 

- ਗਉਂ ੧, ੭, ੧:੪ (153) 
(2) ਪਵਿੱਤਰ, ਚਿਤ, ਵੇਖੋ “ਸੁਚੀਤ ” 


(1) ਪਵਿੱਤਰ 
“ਮਾਘਿ ਸੁਚੇ ਸੇ ਕਾਂਢੀਅਹਿ ਜਿਨ ਪੁਰਾ ਗੁਰੁ ਮਿਹਰਵਾਨੁ । 
੍‌੍ - ਮਾਝ ਪ, ਬਾਰਾ ੧੨:੯ (136) 
(2) ਪਵਿੱਤਰ (ਪਰੋਸੇ ਹੋਏ ਥਾਲ) 
“ਸੁਚੇ ਅਗੈ ਰਖਿਓਨੁ ਕੋਇ ਨ ਭਿਟਿਓ ਜਾਇ। ” 
-ਆਸਾ ੧, ਵਾਰ ੧੯ਸ, ੧, ੧੨ (473) 


ਹੋਰ ਰੂਪ: 
ਸੁਚੇਇ - 
“ਹਉਮੈ ਮਾਰਿ ਮਿਲਾਇਅਨੁ ਗੁਰ ਕੈ ਸਬਦਿ ਸੁਚੇਇ। (ਪਵਿੱਤਰ ਹੋ ਗਏ ਹਨ) 
- ਬਿਲਾ ੪, ਵਾਰ ੪ਸ, ੩, ੨:੩ (850) 


(1) (ਸੰ.) ਸਾਵਧਾਨ, ਚੇਤਨ 
“ਢਚੇਤਿ ਸੁਚੇਤ ਚਿਤ ਹੋਇ ਰਹੁ ਤਉ ਲੈ ਪਰਗਾਸੁ ਉਜਾਰਾ। ”” 

- ਗਉ ਕਬ, ੭੩, ੨:੨ (339) 
ਹੋਰ ਰੂਪ: 





747 


ਸੁਚੇਤਿ - 
“ਬੇੜੇ ਨੋ ਕਪਰੁ ਕਿਆ ਕਰੇ ਜੇ ਪਾਤਣ ਰਹੈ ਸੁਚੇਤਿ। ? 
- ਸਲੋ ਫਰ, ੮੬:੨ (1382) 
(2) ਸਿਆਣੇ (ਭਾਵ) 
“ਨਾਨਕ ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤ । ” 
- ਆਸਾ ੧, ਵਾਰ ੧ਸ, ੧, ੩੯੧ (463) 
(1) ਸੁਚੇ (ਪਵਿੱਤਰ ਚੋਕੇ ਤੇ) 
“ਪਹਿਲਾ ਸੁਚਾ ਆਪਿ ਹੋਇ ਸੁਚੈ ਬੈਠਾ ਆਇ। ”? 
- ਆਸਾ ੧, ਵਾਰ ੧੯ਸ, ੧, ੧:੧ (473) 
(2) ਇਸਨਾਨ 
“ਰੇਨੁ ਜਨ ਕੀ ਲਗੀ ਮਸਤਕਿ ਅਨਿਕ ਤੀਰਥ ਸੁਚੈ । ? 
- ਕੇਦਾ ੫, ੧੫, ੧੨ (1122) 
(ਸੰ.) ਸੁਕੀਰਤੀ, ਸ਼ੋਭਾ 
“ਚਿਤ ਸਿਮਰਨੁ ਕਰਉ ਲੈਨ ਅਵਿਲੋਕਨੋ ਸੂਵਨ ਬਾਨੀ ਸੁਜਸੁ ਪੂਰਿ ਰਾਖਉ। ” 
- ਧਨਾ ਰਵਿ, ੨, ੧:੧ (694) 


“ਸਾਕਤ ਉਲਟਿ ਸੁਜਨ ਭਏ ਚੀਤਾ । ”” 
- ਗਉ ਕਬ, ੧੭, ੧:੪ (326) 
(1) (ਸੰ.) ਚੰਗੀ ਨਜ਼ਰ/ ਅੱਖਾਂ ਵਾਲਾ, ਜਿਸ ਨੰ ਦਿਸਦਾ ਹੋਵੇ 
“ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ। ”? 
- ਰਾਮ ੩, ਵਾਰ ੧੬ਸ, ੨. ੧੨ (954) 


- ਬਸੰ ੧, ਅਸ ੫, ੧੦੨ (1196) 


“ਤੁਧੁ ਅਗੈ ਤੁਧੈ ਸਾਲਾਹੀ ਮੈ ਅੰਧੇ ਨਾਉ ਸੁਜਾਖਾ। ” (ਅਗਿਆਨੀ ਨੇ ਨਾਂ ਗਿਆਨ 
ਵਾਨ ਰੱਖ ਲਿਆ ਹੈ) 
- ਸਾਰ ੪, ਵਾਰ ੧੨ਸ, ੧, ੧:੨ (1242) 
ਉਤਮ ਜਾਗਰਣ ਕਰਤਾ, ਨੀਦ ਦਾ ਉਤਮ ਤਿਆਗੀ 
“ਨਾਮੁ ਦਾਨੁ ਇਸ਼ਨਾਨੁ ਦਿੜੁ ਹਰਿ ਭਗਤਿ ਸੁਜਾਗੇ। ? 
- ਆਸਾ ੧, ਅਸ ੧੪, ੭:੨ (419) 
ਚੰਗੇ, ਸਿਆਣੇ, ਸੂਝਵਾਨ, ਵੇਖੋ “ਸੁਜਾਣੀ” 
“ਜਿੰਨਾ ਸਤਿਗੁਰੁ ਰਸਿ ਮਿਲੈ ਸੇ ਪੂਰੇ ਪੁਰਖ ਸੁਜਾਣ। ” 
- ਸਿਰੀ ੧, ੨੨, ੪੧ (22) 


ਹੋਰ ਰੂਪ: 





748 


ਸੁਜਾਣਾ - 
“ਕਿਆ ਕਹਉ ਸੁਣਉ ਸੁਆਮੀ ਤੂੰ ਵਡਪੁਰਖੁ ਸੁਜਾਣਾ। ” (ਸਿਆਣਾ, ਸਭ ਕੁਝ ਦਾ 
ਗਿਆਤਾ) 

- ਸਿਰੀ ੫, ੯੬, ੧੨ (151) 


- ਪੁਭਾ ੩, ੭, ੪੧੨ (1335) 


- ਆਸਾ ੫, ੨, ੧੪ (370) 


- ਪ੍ਰਭਾ ੧, ੯, ੨੨ (1329) 


(1) ਸਿਆਣੇ, ਸੂਝਵਾਨ 
“ਨਾਇ ਨਿਵਾਜਾ ਨਾਤੈ ਪੂਜਾ ਨਾਵਨਿ ਸਦਾ ਸੁਜਾਣੀ। ” 
- ਮਾਝ ੧, ਵਾਰ ੨੬ਸ, ੧, ੧:੧੬ (150) 
ਹੋਰ ਰੂਪ: 
ਸੁਜਾਣੀਐ - 
“ਨਾਨਕ ਗੁਰਮੁਖਿ ਨਦਰੀ ਆਇਆ ਹਰਿ ਇਕੋ ਸੁਘੜ ਸੁਜਾਣੀਐ। ” 
- ਮਾਝ ੧, ਵਾਰ ੨ਸ, ੨, ੨:੭ (138) 
(2) ਜਾਣਨ ਵਾਲਾ 
“ਸੀਤਲ ਪੁਰਖ ਦਿਸਟਿ ਸੁਜਾਣੀ। ” 
- ਵਡ ੫, ੨, ੨:੨ (562) 
(1) ਸਿਆਣਾ ਹੋਰ ਵੇਖੋ “ਸੁਜਾਣ” (1) 
“ਆਪਿ ਸੁਜਾਣੁ ਨ ਭੁਲਈ ਸਚਾ ਵਡ ਕਿਰਸਾਣੁ । ” 
- ਸਿਰੀ ੧, ੧੩, ੨:੧ (19) 
ਹੋਰ ਰੁਪ: 
“ਜਾਣੋ ਪੁਭੁ ਜਾਣੋ ਸੁਆਮੀ ਸੁਘੜੁ ਸੁਜਾਣੋ। ” 
- ਰਾਮ ੫, ਛੰਤ ੧, ੩੨ (924) 
ਸੁਜਾਨ - 
“ਜਿਨ ਤੂੰ ਸੇਵਿਆ ਭਉ ਕਰਿ ਸੇਈ ਪੁਰਖ ਸੁਜਾਨ। ” 
- ਸਿਰੀ ੫, ੯੮, ੨੧ (52) 


ਸੁਜਾਨਾ - 
“ਦੇਨਹਾਰ ਦੇ ਰਹਿਉ ਸੁਜਾਨਾ। ” (ਸਿਆਣਾ ਪ੍ਰਭੂ) 
- ਗਉ ੫. ਬਾਅ ੪੧੨ (258) 


ਸੁਜਾਨਿ - 





749 


“ਅਬ ਕੀ ਸਰੂਪਿ ਸੁਜਾਨਿ ਸੁਲਖਨੀ ਸਹਜੇ ਉਦਰਿ ਧਰੀ। ”” 
- ਆਸਾ ਕਬ, ੩੨, ੧:੨ (483) 
ਸੁਜਾਨੀ - 
“ਜਿਸੁ ਕਾ ਤਨੁ ਮਨ ਧਨੁ ਸਭੁ ਤਿਸ ਕਾ ਸੋਈ ਸੁਘੜੁ ਸੁਜਾਨੀ। ” 
- ਧਨਾ ੫. ੫. ੧੧੧ (671) 


ਸੁਜਾਨੁ - 
“ਜਿਸ ਨੋ ਦੇਵੈ ਦਇਆ ਕਰਿ ਸੋਈ ਪੁਰਖੁ ਸੁਜਾਨੁ । ” 
- ਮਾਝ ੫, ਬਾਰਾ ੧੨:੭ (136) 
(2) ਪ੍ਰਭੂ (ਭਾਵ) 
“ਜਿਸ ਤੇ ਸੋਝੀ ਮਨਿ ਪਈ ਮਿਲਿਆ ਪੁਰਖੁ ਸੁਜਾਣੁ । ” 
- ਸਿਰੀ ੫, ੭੪, ੪੧੨ (43) 
(3) ਸੋਝੀ ਵਾਲਾ (ਗੁਰੂ) 
“ਜਨਮ ਮਰਨ ਦੁਖੁ ਕਟਿਆ ਹਰਿ ਭੇਟਿਆ ਪੁਰਖੁ ਸੁਜਾਣੁ। ? 
- ਗਉ ੫. ਵਾਰ ੧ਸ, ੫, ੧:੩ (318) 
(4) (ਸਭ ਕੁਝ) ਜਾਣਨ ਵਾਲਾ 
“ਕਿਆ ਸਾਲਾਹੀ ਸਚੇ ਪਾਤਿਸਾਹ ਜਾਂ ਤੂ ਸੁਘੜੁ ਸੁਜਾਣੁ । ” 
- ਰਾਮ ਬਸ, ਵਾਰ ੬:੧੬ (968) 
ਹੋਰ ਰੂਪ: 
ਸੁਜਾਨੁ - 
“ਸਭ ਕੋ ਆਖੈ ਆਪਣਾ ਭਾਈ ਗੁਰ ਤੇ ਬੁਝੈ ਸੁਜਾਨੁ । ” 
- ਸੋਰ ੧, ਅਸ ੪, ੯੧ (637) 


“ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ। ”” 
- ਜਪ ੧, 2੧੭ (2) 
“ਹੋਰ ਦਾਤਾਰੁ ਨ ਸੁਝਈ ਤੂ ਦੇਵਣਹਾਰੁ। ” (ਦਿਸ ਆਉਦਾ) 
- ਬਿਹਾ ੪, ਵਾਰ ੨੧੫ (556) 


““ਤੁਝਹਿ ਸੁਝੰਤਾ ਕਛੂ ਨਾਹਿ। ” 
- ਬਸੰ ਰਵਿ, ੧, ੧:੧ (1196) 


ਸਮਝਾਏ 
“ਜਿਸੁ ਆਪਿ ਸੁਝਾਏ ਤਿਸੁ ਸਭੁ ਕਿਛੁ ਸੂਝੈ । ” 
- ਮਾਝ ੧, ਵਾਰ ੨੭ਸ, ੧, ੨੨ (150) 


ਹੋਰ ਰੂਪ: 
ਸੁਝੀ - 
“ਬੁਰਾ ਭਲਾ ਨਹੀ ਸੁਝੀ ਹੇ। ” (ਸਮਝ ਆਉਦਾ) 
- ਗਉਂ ੫, ੧੫੪", ੨:੨ (213) 
ਸੁਝੀਓਸੁ - 





750 


“ਚਾਰੇ ਕੁੰਡਾਂ ਸੁਝੀਓਸੁ ਮਨ ਮਹਿ ਸਬਦੁ ਪਰਵਾਣੁ । ? 
- ਰਾਮ ਸਬ, ਵਾਰ ੬:੧੧ (968) 


ਝੈ ਗੁਰੁ ਮੇਲੇ ਸਚੁ ਸੋਇ। ? (ਸਮਝ ਆਉਂਦਾ, ਦਿਸਦਾ) 
- ਸਿਰੀ ੫, ੯੦, ੧":੨ (49) 
“ਪ੍ਰਭ ਕੈ ਸਿਮਰਨਿ ਸਭੁ ਕਿਛੁ ਸੁਝੈ । (ਸਮਝ ਆ ਜਾਂਦੀ ਹੈ/ਗਿਆਨ ਹੋ ਜਾਂਦਾ ਹੈ) 
- ਗਉ ੫. ਸੁਖ ੧, ੪:੪ (263) 
“ਗੁਰ ਪ੍ਰਸਾਦਿ ਆਪਨ ਆਪੁ ਸੁਝੈ। ” (ਆਪਣੇ ਆਪ ਨੰ ਸਮਝੇ) 
- ਗਉ ੫. ਸੁਖ ੧੪, ੪:੪ (281) 
“ਨੇੜੇ ਦਿਸੈ ਮਾਤ ਲੋਕ ਤੁਧੁ ਸੁਝੈ ਦੂਰੁ। ” (ਦਿਸਦਾ ਹੈ) 
- ਰਾਮ ਸਬ, ਵਾਰ ੫:੮ (967) 


ਸੁੰਵਿਆ ---- ਸਖਣੇ, ਗੁਣਾਂ ਤੋ ਵਿਹੂਣਾ 
“ਡਭੋਗਹਿ ਭੋਗ ਅਨੇਕ ਵਿਣੁ ਨਾਵੈ ਸੂੰਵਿਆ।” 


- ਆਸਾ ੫, ੧੧੦, ੨੦੧ (398) 
ਹੋਰ ਰੂਪ: 
ਸੁੰਵੀ - 
“ਸੁੰਵੀ ਦੇਹ ਡਰਾਵਣੀ ਜਾਂ ਜੀਉ ਵਿਚਹੁ ਜਾਇ। ? (ਨਿਸਫਲ, ਨਕਾਰੀ) 
- ਸਿਰੀ ੧, ੪੧, ੧:੧ (19) 
“ਤਿਨ ਸੁੰਵੀ ਦੇਹ ਫਿਰਹਿ ਬਿਨੁ ਨਾਂਵੈ ਓਇ ਖਪਿ ਖਪਿ ਮੁਏ ਕਰਾਂਝਾ। ” 
- ਜੈਤ ੪, ੫, ੧੨ (697) 
ਸੁਵੀਆਂ - 
“ਕੜਛੀਆਂ ਫਿਰੰਨਿ੍‌ ਸੁਆਉ ਨ ਜਾਣਨਿ ਸੁਵੀਆ। ” (ਖਾਲੀ ਵਿਹੁਣੀਆਂ) 
- ਗੂਜ ੫, ਵਾਰ ੧੨ਸ, ੫, ੧:੧ (521) 
ਸੁੰਵ - 
“ਆਵਣ ਜਾਣੁ ਭਇਆ ਦੁਖੁ ਬਿਖਿਆ ਦੇਹ ਮਨਮੁਖ ਸੁੰਵੀ ਸੁੰਵੁ। ” (ਖਾਲੀ, 
ਸਖਣੀ) 
- ਬਸੰ ੪, ੭, ੧:੧ (1179) 
ਸੁੰਵੇ - 
“ਛੁਟੇ ਤਿਲ ਬੂਆੜ ਜਿਉ ਸੁੰਵੇ ਅੰਦਰਿ ਖੇਤ। ” (ਇਕੱਲੇ, ਸੰਗ ਰਹਿਤ) 
- ਆਸਾ ੧, ਵਾਰ ੧ਸ, ੧, ੩:੨ (463) 
“ਸੁੰਵੇ ਘਰ ਕਾ ਪਾਹੁਣਾ ਜਿਉ ਆਇਆ ਤਿਉ ਜਾਉ। ” (ਬੇਆਬਾਦ) 
- ਸੂਹੀ ੩, ਵਾਰ ੧੬ਸ, ੧, ੧:੨ (790) 
ਸੁੰਵੈ - 
“ਬਹੁ ਜੋਨੀ ਭਉਦਾ ਫਿਰੈ ਜਿਉ ਸੁੰਵੈ ਘਰਿ ਕਾਉ। ” (ਬੇਆਬਾਦ) 
- ਸਿਰੀ ੩, ੪੩, ੨੨ (30) 


“ਓਸੁ ਅਰਲੁ ਬਰਲੁ ਮੁਹਹੁ ਨਿਕਲੈ ਨਿਤ ਝਗੂ ਸੁਟਦਾ ਮੁਆ। ” 
- ਸਾਰ ੪, ਵਾਰ ੨੭ਸ, ੪, ੨:੩ (653) 





751 


ਹੋਰ ਰੂਪ: 
ਸੁਟਿ - 
“ਜਿਸੁ ਅੰਤਰੁ ਹਿਰਦਾ ਸੁਧੁ ਹੈ ਮੇਰੀ ਜਿੰਦੁੜੀਏ ਤਿਨਿ ਜਨਿ ਸਭਿ ਡਰ ਸੁਟਿ ਅਤੇ 
ਰਾਮ। ” 

- ਬਿਹਾ ੪, ਛੱਤ ੫, ੩:੨ (540) 
ਸੁਟੀਅਹਿ - 
“ਬਿਨੁ ਨਾਂਵੈ ਚੁਣਿ ਸੁਟੀਅਹਿ ਕੋਇ ਨ ਸੰਗੀ ਸਾਥਿ। ”” 

- ਸਿਰੀ ੧, ਅਸ ੪, ੩:੩ (55) 
ਸੁਟੀਅਨਿ - 
“ਖੋਟੋ ਦਰਗਹ ਸੁਟੀਅਨਿ ਊਭੇ ਕਰਨਿ ਪੁਕਾਰਾ ਰਾਮ। ” (ਸੁਟ ਦਿਤੇ ਜਾਂਦੇ ਹਨ) 

- ਵਡ ੩, ਛੰਤ ੪, ੩:੨ (570) 
ਸੁਟੀਐ - 
“ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ । ? 

- ਆਸਾ ੧, ਵਾਰ ੧੫ਸ, ੧, ੨੫ (471) 


ਸੁਟੇ - 
“ਨਿਤ ਝਹੀਆ ਪਾਏ ਝਗੂ ਸੁਟੇ ਝਖਦਾ ਝਖਦਾ ਝੜ ਪਇਆ। ” 
- ਗਉ ੪, ਵਾਰ ੧੩ਸ, ੪, ੨੨ (307) 


(ਸੰ.) ਹਾਥੀ ਦੇ ਸਰੀਰ ਦਾ ਇਕ ਅੰਗ ਜੋ ਉਸ ਦੇ ਸਿਰ ਤੋ ਅੱਗੇ ਵਲ ਨ ਲਟਕਦਾ 


ਹੈ। 
“ਕਰੈ ਗਜਿੰਦੁ ਸੁੰਡ ਕੀ ਚੋਟ। ” 
- ਭੈਰ ਨਾਮ, ੧੦, ੮:੧ (1165) 
(ਸੰ.) ਸਰਵਣ ਕਰਾਂ, ਸੁਣਾਂ, ਵੇਖੋ “ਸੁਨਉ”, “ਸੁਨਹੀ”, “ਸੁਨਣਾ” “ਸੁਨਤ”, 
“ਸੁਨਤੇ”, “ਸੁਨਾ”, “ਸੁਨਾਹਿ”, “ਸੁਨਾਵਹਿ”, “ਸੁਨਾਵਣਾ”, “ਸੁਨਿ”, “ਸੁਨਿਉ', 
“ਸੁਨਿਆ”, “ਸੁਨਿਬੋ”, “ਸੁਨੀ”, ਆਦਿ 
“ਕਿਆ ਕਹਉ ਸੁਣਉ ਸੁਆਮੀ ਤੂੰ ਵਡ ਪੁਰਖ ਸੁਜਾਣਾ। ” 
- ਸਿਰੀ ੫, ੯੬, ੧":੨ (51) 
ਹੋਰ ਰੂਪ: 
ਸੁਣਈ - 
“ਹਰਿ ਕੀ ਵਡਿਆਈ ਵਡੀ ਹੈ ਜਾ ਨ ਸੁਣਈ ਕਹਿਆ ਚੁਗਲ ਕੇ। ” (ਸੁਣਦਾ) 
- ਸਿਰੀ ੪, ਵਾਰ ੬:੪ (84) 
ਸੁਣਈਆ - 
“ਨੈਨੀ ਦੇਖਿ ਦਰਸੁ ਮਨੁ ੜ਼ਿਪਤੈ ਸੁਵਨ ਬਾਣੀ ਗੁਰ ਸਬਦੁ ਸੁਣਈਆ। ” 
- ਬਿਲਾ ੪, ਅਸ ੧, ੬:੧ (833) 
ਸੁਣਹ - 
“ਹਰਿ ਕੀਰਤਨੁ ਕਰਹ ਹਰਿ ਜਸੁ ਸੁਣਹ ਤਿਸੁ ਕਵਲਾ ਕੰਤਾ। ”” 
- ਸੋਰ ੪, ਵਾਰ ੨੦੪੨ (650) 
ਸੁਣਹਿ - 
“ਸੁਣਹਿ ਵਖਾਣਹਿ ਜੇਤੜੇ ਹਉ ਤਿਨ ਬਲਿਹਾਰੈ ਜਾਉ। ” (ਸੁਣਦਾ ਹੈ) 





752 


- ਸਿਰੀ ੧, ੫, ੨:੨ (16) 
ਸੁਣਹੂ - 
“ਕਰਉ ਬੇਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ। ”? 
- ਗਉ ੫. ਸੋਰ ੫, ੧:੧ (13) 
ਸੁਣਣਾ - 
“ਗੁਰਮੁਖਿ ਸੁਣਣਾ ਸਾਚਾ ਨਾਉ। ” 
- ਆਸਾ ੧,੬, ੪੨ (350) 
ਸੁਣਣਿ - 
“ਅੰਤੁ ਨ ਵੇਖਣਿ ਸੁਣਣਿ ਨ ਅੰਤੁ । ? 
- ਜਪੁ ੧, ੨੪੨੩ (5) 
ਸੁਣਤ - 
“ਕਥਾ ਸੁਣਤ ਮਲੁ ਸਗਲੀ ਖੋਵੈ। ” (ਸੁਣਨ ਨਾਲ) 
- ਮਾਝ ੫, ੩੩, ੨੪੨ (104) 
“ਗਾਵਤ ਸੁਣਤ ਸਭੇ ਹੀ ਮੁਕਤੇ ਸੋ ਧਿਆਈਐ ਜਿਨਿ ਹਮ ਕੀਏ ਜੀਉ। ” (ਸੁਨਣ 


- ਮਾਝ ੫, ੩੫, ੧:੩ (104) 


- ਗਉਂ ੫, ੯੨, ੪:੧ (183) 


“ਕਹੰਤ ਬੇਦਾ ਗੁਣੰਤ ਗੁਨੀਆ ਸੁਣੰਤ ਬਾਲਾ ਬਹੁ ਬਿਧਿ ਪ੍ਰਕਾਰਾ। ? 
- ਸਸ ੫, ੧੪੯੧ (1355) 


ਸੁਣਤਉ - 
“ਕਹਤਉ ਪੜਤਉ ਸੁਣਤਉ ਏਕ । ”” 
- ਧਨਾ ੧, ਅਸ ੧, ੭:੧ (686) 
ਸੁਣਤਾ- 
“ਕਹਤਾ ਬਕਤਾ ਸੁਣਤਾ ਸੋਈ ਆਪੇ ਬਣਤ ਬਣਾਈ ਹੇ । ” 
- ਮਾਰੂ ੧, ਸੋਲਾ ੧, ੯੪੩ (1021) 
ਸੁਣਤਿਆ - 
“ਧਨੁ ਧਨੁ ਭਾਗ ਤਿਨਾ ਸੰਤ ਜਨਾ ਜੋ ਹਰਿ ਜਸੁ ਸੁਵਣੀ ਸੁਣਤਿਆ। ” 
- ਸੋਰ ੪, ਵਾਰ ੧੮:੨ (649) 
ਸੁਣਤੇ - 
“ਕਹਤੇ ਪਵਿਤ਼ ਸੁਣਤੇ ਸਭਿ ਧੰਨੁ ਲਿਖਤੀ ਕੁਲੁ ਤਾਰਿਆ ਜੀਉ। ” (ਸੁਣਨ ਵਾਲੇ) 
- ਸਿਰੀ ੫, ਛੰਤ ੩, ੫:੧ (81) 
ਸੁਣੰਦੜੀ - 
“ਸੋਇ ਸੁਣੰਦੜੀ ਮੇਰਾ ਤਨੁ ਮਨੁ ਮਉਲਾ ਨਾਮੁ ਜਪੰਦੜੀ ਲਾਲੀ। ” (ਸੁਣਦਿਆਂ) 
- ਰਾਮ ੫. ਵਾਰ ੧੭ਸ, ੫. ੧:੧ (964) 
ਸਣਦਾ - 
“ਸਭੁ ਕਿਛੁ ਸੁਣਦਾ ਵੇਖਦਾ ਕਿਉ ਮੁਕਰਿ ਪਇਆ ਜਾਇ। ” 





753 


- ਸਿਰੀ ੩, ੫੬, ੪੧ (36) 
ਸੁਣਦੇ - 
“ਕਹਦੇ ਪਵਿਤੁ ਸੁਣਦੇ ਪਵਿਤੁ ਸੇ ਪਵਿਤੁ ਜਿਨੀ ਮੰਨਿ ਵਸਾਇਆ। ? 
- ਰਾਮ ੩, ਅਨੰ ੧੭:੪ (919) 


ਸੁਣੰਦੇ - 
“ਪ੍ਰਗਟ ਪਹਾਰਾ ਜਾਪਦਾ ਸਭਿ ਲੋਕ ਸੁਣੰਦੇ । ” 


- ਗਉਂ ੪, ਵਾਰ ੧੨:੩ (306) 
ਸੁਣੰਦੋ - 
“ਜਿੰਥੈ ਕੋਇ ਕਥੰਨਿ ਨਾਉ ਸੁਣੰਦੋ ਮਾ ਪਿਰੀ। ” 
- ਮਾਰੂ ੫. ਵਾਰ ੨੦ਸ, ੫. ੨:੧ (1101) 
ਸੁਣਨਿ - 
“ਕਹਨਿ ਧਿਆਇਨਿ ਸੁਣਨਿ ਨਿਤ ਸੇ ਭਗਤ ਸੁਹਾਵੈ । ”” 
- ਬਸੰ ੩, ਵਾਰ ੩:੩ (1193) 
ਸੁਣਾ - 
“ਤਿਨ ਕੈ ਸੰਗਿ ਨਿਹਾਲੁ ਸੁਵਣੀ ਜਸੁ ਸੁਣਾ। ? 
- ਗੂਜ ੫, ਵਾਰ ੩:੪ (518) 
ਸਣਿ ਓਹਿ - 
“ਆਪੇ ਹੀ ਆਪਿ ਮੋਹਿਓਹੁ ਜਸੁ ਨਾਨਕ ਆਪਿ ਸੁਣਿਓਹਿ। ”” 
- ਸਿਰੀ ੫, ਛੰਤ ੩, ੪੩੯੨ (81) 
ਸੁਣਾਇ - 
“ਬਾਣੀ ਵਜੀ ਚਹੁ ਜੁਗੀ ਸਚੋ ਸਚੁ ਸੁਣਾਇ। ”” 
- ਸਿਰੀ ੩, ੫੫, ੩੨ (35) 
ਸੁਣਾਇਆ - 
“ਸਤਿਗੁਰਿ ਸਬਦੁ ਸੁਣਾਇਆ ਹਉ ਸਦ ਬਲਿਹਾਰੈ ਜਾਉ। ” 
- ਸਿਰੀ ੩, ਅਸ ੧੮, ੭:੩ (65) 
“ਤਬਲਬਾਜ ਬੀਚਾਰ ਸਬਦਿ ਸੁਣਾਇਆ। ” 
- ਮਾਝ ੧, ਵਾਰ ੧੦:੬ (142) 
“ਤੇਰਾ ਸਰੀਕੁ ਕੋ ਨਾਹੀ ਜਿਸ ਨੋ ਲਵੈ ਲਾਇ ਸੁਣਾਇਆ। ” (ਤੁਲਣਾ/ ਬਰਾਬਰੀ ਦੇ 
ਕੇ ਬਿਆਨ ਕਰਾਂ) 
- ਗਉ ੪, ਵਾਰ ੨:੩ (301) 
ਸੁਣਾਇਸੀ - 
“ਢਾਢੀ ਕਰੇ ਪੁਕਾਰ ਪੁਭੁ ਸੁਣਾਇਸੀ। ? (ਸੁਣ ਲੈਂਦਾ ਹੈ) 
- ਗੂ੧ ੩, ਵਾਰ ੫:੧ (510) 
“ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ। ” (ਸੁਣਾਵਾਗਾਂ) 
- ਤਿਲੰ ੧, ੫, ੨:੬ (723) 
“ਮਾਣਸੁ ਕਿਆ ਵੇਚਾਰਾ ਤਿਹੁ ਲੋਕ ਸੁਣਾਇਸੀ । ”(ਸੁਣਾਵੇਗਾ, ਸੁਣੇਗਾ) 
- ਸੂਹੀ ੧, ੬, ੧:੧੦ (730) 
ਸੁਣਾਇਹਿ - 
“ਜਿਸ ਨੋ ਕਥਾ ਸੁਦਾਇਹਿ ਆਪਣੀ ਸਿ ਗੁਰਦੁਆਰੈ ਸੁਖ ਪਾਵਹੇ । ? 
- ਰਾਮ ੩, ਅਨੰ, ੫:੪ (919) 





754 


ਸੁਣਾਇਦਾ - 
“ਗੁਰਮੁਖਿ ਸਦ ਸੇਵਹਿ ਸਚੋ ਸਚਾ ਗੁਰਮੁਖਿ ਸਬਦੁ ਸੁਣਾਇਦਾ। ”” 
- ਮਾਰੂ ੩, ਸੋਲਾ ੧੫, ੬:੩ (1058) 


ਸੁਣਾਈ - 
“ਸਤਿਗੁਰ ਸਾਚੀ ਸਿਖ ਸੁਣਾਈ। ” 
- ਮਾਝ ੩, ਅਸ ੧੫, ੧:੧ (118) 
ਸੁਣਾਈਆਂ - 
“ਹਰਿ ਕੀਆ ਕਥਾ ਕਹਾਈਆ ਮੇਰੇ ਪਿਆਰੇ ਸਤਿਗੁਰੁ ਸੁਣਾਈਆ। ” 
- ਆਸਾਂ ੪, ਛੰਤ ੨੧, ੫:੧ (452) 
ਸੁਣਾਈਐ - 
“ਜਿਸ ਨੋ ਵਾਇ ਸੁਣਾਈਐ ਸੋ ਕੇਵਡੁ ਕਿਤੁ ਥਾਇ। ” (ਸੁਣਾਈਦਾ ਹੈ) 
- ਸਿਰੀ ੧, ਅਸ ੧, ੧:੨ (53) 
“ਮੇਰੇ ਪੀਤਮ ਕੀ ਮੈ ਕਥਾ ਸੁਣਾਈਐ। ” (ਸੁਣਾਉ) 
- ਮਾਝ ੪, ੫, ੨੨ (95) 
“ਜਾ ਤੂੰ ਤਾ ਕਿਆ ਹੋਰਿ ਮੈ ਸਚੁ ਸੁਣਾਈਐ। ” (ਸੁਣਾਉਂਦਾ/ਆਖਦਾ ਹਾਂ) 
- ਮਾਝ ੧, ਵਾਰ ੧੭:੧ (146) 
ਸੁਣਾਏ - 
“ਜੀਅ ਜੰਤ ਏ ਕਿਆ ਵੇਚਾਰੇ ਕਿਆ ਕੋ ਆਖਿ ਸੁਣਾਏ । ” 
- ਸਿਰੀ ੩, ੪੮, ੨੨ (32) 
ਸੁਣਾਹਾ - 
“ਹਰਿ ਗੁਣ ਬਾਣੀ ਸ੍ਵਣਿ ਸੁਣਾਹਾ। ” (ਸੁਣੋਂ) 
- ਜੈਤ ੪, ੧੧, ੨:੧ (699) 
ਸੁਣਾਵਉ - 
“ਪਤਿਤ ਪੁਨੀਤ ਕਰਤਾ ਪੁਰਖੁ ਨਾਨਕ ਸੁਣਾਵਉ। ? 
- ਗਉ ੫. ਵਾਰ ੧੭:੪ (322) 
ਸੁਣਾਵਹਿ - 
“ਹਰਿ ਨਾਮੁ ਵਿੜਾਵਹਿ ਹਰਿ ਨਾਮੁ ਸੁਣਾਵਹਿ ਹਰਿ ਨਾਮੇ ਜਗੁ ਨਿਸਤਾਰਿਆ। ” 
- ਗਉਂ ੪, ਵਾਰ ੨੦ਸ, ੪, ੨:੩ (311) 
ਸੁਣਾਵਹੂ - 
“ਓਹੁ ਨ ਸੁਣਈ ਕਤ ਹੀ ਤੁਮ ਲੋਕ ਸੁਣਾਵਹੁ । ” 
- ਆਸਾ ੧, ਅਸ ੧੩, ੪:੨ (418) 
ਸੁਣਾਵਣਿਆ - 
“ਅੰਮ੍ਰਿਤਿ ਮਨੁ ਤਨੁ ਬਾਣੀ ਰਤਾ ਅੰਮ੍ਰਿਤੁ ਸਹਜਿ ਸੁਣਾਵਣਿਆ। ” 
- ਮਾਝ ੩, ਅਸ ੧੭, ੫:੩ (119) 
ਸੁਣਾਵੈ - 
“ਜੋ ਹਰਿ ਕੀ ਹਰਿ ਕਥਾ ਸੁਣਾਵੈ । ” 
- ਗਉਂ ੪, ੪੦, ੩:੧ (164) 
ਸੁਣਿ- 
“ਮਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ। ? (ਸੁਣਕੇ) 





755 


- ਜਪੁ ੧, ੪2੪ (2) 


- ਸਿਰੀ ੧, ੩, ੧੨ (15) 
(2) ਸੁਣਕੇ ਵੇਖੋ “ਸੁਣਉ” 
(3) ਸੁਣਿ 
““ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ। ” 
- ਸਿਰੀ ੧, ੪, ੩੨ (15) 
(4) ਸੁਣੋ 
“ਸੰਤ ਜਨਹੁ ਸੁਣਿ ਭਾਈਹੋ ਛੂਟਨੁ ਸਾਚੈ ਨਾਇ। ” 
- ਸਿਰੀ ੫, ੧੦੦, ੧੧ (52) 
“ਇਕ ਬਿਨਉ ਕਰਉ ਜੀਉ ਸੁਣਿ ਕੰਤ ਪਿਆਰੇ । ”” 
- ਗਉ ੫. ਛੰਤ ੧, ੨:੧ (247) 


- ਜਪ ੧, ੮:੧ (2) 


“ਸੁਵਣ ਤ ਪਰ ਸਕਯਥ ਸੁਵਣਿ ਗੁਰੁ ਅਮਰੁ ਸੁਣਿਜੈ। ? 
- ਸਵ ੩, ੧੦:੫ (1394) 


“ਅਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ।” 
- ਜਪੁ ੧, ੬:੩ (2) 
ਹੋਰ ਰੂਪ: 
ਸੁਣੀਅਹਿ - 
“ਕੋਟਿ ਕਰਨ ਦੀਜਹਿ ਪ੍ਰਭ ਪ੍ਰੀਤਮ ਹਰਿ ਗੁਣ ਸੁਣੀਅਹਿ ਅਬਿਨਾਸੀ ਰਾਮ। ? 
- ਸੂਹੀ ੫, ੬, ੨੨੧ (780) 


ਸੁਣੀਅਰ ---- ਸੁਣਨ ਵਾਲੇ ਭਾਵ ਕੰਨ 


“ਨਾਨਕ ਸੁਣੀਅਰ ਤੇ ਪਰਵਾਣੁ ਜੇ ਸੁਣੇਦੇ ਸਚੁ ਧਣੀ। ” 
- ਵਡ ੫. ਛੰਤ ੨, ੧ਸ:੨ (577) 


ਸੁਣੀਆਇ -- ਸੁਣਿਆ 


“ਵਾਲਹੁ ਨਿਕੀ ਪੁਰਸਲਾਤ ਕੰਨੀ ਨ ਸੁਣੀਆਇ। ” 
- ਸਲੋ ਫਰ, ੧:੭ (1377) 


ਹੋਰ ਰੂਪ: 
ਸੁਣੀਐ - 
“ਹਰਿ ਹਰਿ ਨਾਮ ਕਥਾ ਨਿਤ ਸੁਣੀਐ। ” 


- ਮਾਝ ੪, ੩, ੧:੨ (95) 





756 


“ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਇ। ” (ਸੁਣੀਦਾ ਹੈ) 
- ਮਾਝ ੧, ਵਾਰ ੩ਸ, ੨, ੨:੧ (139) 
“ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖਸਾਰੁ। ? (ਸੁਣਦਾ ਹੈ) 
- ਆਸਾ ੧, ੩ਸ, ੧, ੨੨ (464) 
“ਨਹ ਸੁਣੀਐ ਨਹ ਮੁਖ ਤੇ ਬਕੀਐ ਨਹ ਮੋਹੈ ਉਹ ਡੀਠੀ। ” (ਸੁਣਾਈ ਦਿੰਦੀ ਹੈ) 
- ਧਨਾ ੫, ੧੧, ੨:੧ (673) 
“ਗੁਰ ਰਸੁ ਗੀਤ ਬਾਦ ਨਹੀ ਭਾਵੈ ਸੁਣੀਐ ਗਹਿਰ ਗੰਭੀਰੁ ਗਵਾਇਆ। ” (ਸੁਣਨਾ) 
- ਰਾਮ ੧, ਓਅੰ ੪:੨ (930) 
ਸੁਣੀਜੈ - 
“ਨਾਨਕ ਕੀ ਅਰਦਾਸਿ ਸੁਣੀਜੈ। ? (ਸੁਣੋਂ) 
- ਆਸਾ ੫. ੭੭, ੪੧ (389) 
“ਤੇਰਾ ਸਦੜਾ ਸੁਣੀਜੈ ਭਾਈ ਜੇ ਕੋ ਬੰਹੈ ਅਲਾਇ। ” (ਸੁਣਨਾ ਚਾਹੁੰਦਾ ਹਾਂ) 
- ਸੂਹੀ ੧, ੭, ੧੧ (730) 
ਸੁਣੀਦਾ - 
“ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠੁ। ” 
- ਰਾਮ ੫. ਵਾਰ ੧ਸ, ੫. ੧੧ (957) 
ਸੁਣੇ - 
“ਗੁਰ ਬਿਨੁ ਆਪੁ ਨ ਚੀਨੀਐ ਕਹੇ ਸੁਣੇ ਕਿਆ ਹੋਇ। ” (ਸੁਣਨ ਨਾਲ) 
- ਸਿਰੀ ੧, ਅਸ ੮, ੮:੨ (58) 
“ਨਾ ਕੋ ਸੁਣੇ ਨ ਮੰਨਿ ਵਸਾਏ। ” (ਸੁਣਦਾ ਹੈ) 
- ਮਾਝ ੩, ਅਸ ੨੧, ੬:੨ (122) 
ਸੁਣੇਇ - 
“ਅਕਥ ਕੀ ਕਥਾ ਸੁਣੇਇ। ” (ਜੋ ਸੁਣੇ) 
- ਮਲਾ ੧, ਵਾਰ ੨੪ਸ, ੧, ੧:੧੧ (1289) 
ਸੁਣੇਹੀ - 
“ਕੀ ਨ ਸੁਣੇਹੀ ਗੋਰੀਏ ਆਪਣ ਕੰਨੀ ਸੋਇ। ” (ਸੁਣ ਦੀ) 
- ਸਿਰੀ ੧, ੨੪, ੩੯੧ (23) 
ਸੁਣੇਦੇ - 
“ਨਾਨਕ ਸੁਣੀਅਰ ਤੇ ਪਰਵਾਣੁ ਜੋ ਸੁਣੇਦੇ ਸਚੁ ਧਣੀ। ” (ਸੁਣਦੇ ਹਨ) 
- ਵਡ ੫. ਛੰਤ ੨, ੧ਸ:੨ (577) 


ਸੁਣੇਦੋ - 
“ਕਿਆ ਸੁਣੇਦੋ ਕੂੜੁ ਵੰਵਨਿ ਪਵਣ ਝੁਲਾਰਿਆ। ” (ਸੁਣਦਾ ਹੈ) 
- ਵਡ ੫. ਛੰਤ ੨, ੧ਸ:੧ (577) 


ਸੁਣੈ - 
“ਆਆਪੇ ਵੇਖੈ ਸੁਕੈ ਆਪੇ ਹੀ ਕੁਦਰਤਿ ਕਰੇ ਜਹਾਨੋ । ”” 
- ਸਿਰੀ ੧, ੩੧, ੪:੨ (25) 
ਤਰ, ਬੇਟਾ, ਵੇਖੋ “ਸੁਤਿ”, “ਸੁਤੁ ” 
“ਦਨਨਿ ਪਿਹਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ।” 


- ਗੂਜ ੫, ਸੋਦ ੫, ੨:੧ (10) 





757 


ਹੋਰ ਰੂਪ: 
ਸੁਤਹ - 
“ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਿਤਾ ਬਿਨੋਦ ਸੁਤਹ । ” 

- ਸਸ ੫, ੧੯੧ (1353) 
(ਸੰ.) ਸਹਜੇ ਹੀ, ਸੁਭਾਵਕ ਹੀ-ਜਿਸ ਨੰ ਸਿਧ ਕਰਨ ਦੀ ਲੋੜ ਨਾ ਹੋਵੇ 
“ਅਕਥ ਕਥਾ ਕਥੀ ਨ ਜਾਇ ਤੀਨਿ ਲੋਕ ਰਹਿਆ ਸਮਾਇ ਸੁਤਹ ਸਿਧ ਰੂਪੁ ਧਰਿਓ 
ਸਾਹਨ ਕੈ ਸਾਹਿ ਜੀਉ। ” 


- ਸਵ ੪, ਗਯੰ ੮:੩ (1403) 


(ਸੰ.) ਸੁਤੀ ਹੋਈ, ਨਿੰਦਾ ਅਵਸਥਾ ਵਿਚ, ਵੇਖੋ “ਸੁਤਿਆ” “ਸੁਤੇ 
“ਸੁਤੜੀ ਸੋ ਸਹੁ ਡਿਠੁ ਤੈ ਸੁਪਨੇ ਹਉ ਖੰਨੀਐ। ” 
- ਮਾਰੂ ੫, ਵਾਰ ੧੭ਸ, ੫, ੨:੨ (1100) 
ਹੋਰ ਰੂਪ: 
ਸੁਤੜੇ - 
“ਸੁਤੜੇ' ਸੁਖੀ ਸਵੰਨ੍ਹਿ ਜੋ ਰਤੇ ਸਹ ਆਪਣੈ । ” 
- ਸਲੋ ੫, ੧੨੦੧ (1425) 
“ਸੁਤੜੇ ਅਸੰਖ ਮਾਇਆ ਝੂਠੀ ਕਾਰਣੇ। ” (ਅਗਿਆਨਤਾ ਦੀ ਨੀਦ ਵਿਚ ਸੁੱਤੇ) 
- ਸਲੋ ੫, ੧੩੧੧ (1425) 
ਸੁਤਾ - 
“ਮਾਇਆ ਮੋਹਿ ਇਹੁ ਜਗੁ ਸੁਤਾ। ? 
- ਮਾਝ ੩, ਅਸ ੫, ੬:੧ (112) 
“ਜਿਸ ਤੇ ਸੁਤਾ ਨਾਨਕਾ ਜਾਗਾਏ ਸੋਈ। ” (ਭੁਲਾ ਪਿਆ) 
- ਆਸਾ ੧, ਅਸ ੧੩. ੫:੧ (418) 


“ਸੁਤਿ ਮੁਕਲਾਈ ਅਪਨੀ ਮਾਉ। ” (ਮਨ-ਪੁਤਰ ਨੇ ਮਾਇਆ-ਮਾਂ ਨੂੰ ਵਿਆਹ 
ਲਿਆ) 
- ਬਸੰ ਕਬ, ੩, ੧":੨ (1194) 
ਸੁਤਿਆ ---- ਨਿੰਦਾ ਅਵਸਥਾ ਵਿਚ 
“ਸੰਸਾ ਇਹੁ ਸੰਸਾਰੁ ਹੈ ਸੁਤਿਆ ਰੈਣਿ ਵਿਹਾਇ। ”? 
- ਸਿਰੀ ੩, ੫੮, ੩੧ (36) 


ਹੋਰ ਰੂਪ: 
ਸੁਤੀ - 
“ਨਾਨਕ ਸੁਤੀ ਪੇਈਐ ਜਾਣੁ ਵਿਰਤੀ ਸੰਨਿ।” 


- ਸਿਰੀ ੧, ੨੪, ੪੯੧ (23) 
ਸੁਤੀਏ - 
“ਨਿਸਿ ਅੰਧਿਆਰੀ ਸੁਤੀਏ ਕਿਉ ਪਿਰ ਬਿਨੁ ਰੈਣਿ ਵਿਹਾਇ। ”” 
- ਸਿਰੀ ੧, ਅਸ ੨, ੭੧ (54) 





758 


ਪੁੱਤਰ, ਵੇਖੋ “ਸੁਤ” 
“ਹਥੋ ਹਥਿ ਨਚਾਈਐ ਪ੍ਰਾਣੀ ਮਾਤ ਕਹੈ ਸੁਤੁ ਮੇਰਾ। ” 
- ਸਿਰੀ ੧, ਪਹ ੧, ੨੩ (75) 
“ਨਿਸਿ ਬਾਸੁਰ ਏਕ ਸਮਾਨ ਧਿਆਨ ਸੁ ਨਾਮੁ ਸੁਨੇ ਸੁਤੁ ਭਾਨ ਡਰਉ। ” (ਸੁਤੁ- 
ਭਾਨ ਸੂਰਜ ਦਾ ਪੁੱਤਰ) > ਯਮ 
ਰਹ - ਸਵ ੪, ਨਲ ੧੧:੩ (1400) 
(1) ਸੌ ਗਏ 
“ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ। ? 
- ਸਿਰੀ ੧, ੨੪, ੨੧ (23) 
“ਦੂਜੇ ਭਾਇ ਸੁਤੇ ਕਬਹਿ ਨ ਜਾਗਹਿ ਮਾਇਆ ਮੋਹ ਪਿਆਰ। ” (ਬੇਸੁਧ ਹੋਇ) 
- ਗੂਜ ੩, ਵਾਰ ੧ਸ, ੩, ੨:੨ (509) 
“ਦੁਖਿ ਲਗੈ ਬਿਲਲਾਣਿਆ ਨਰਕਿ ਘੋਰਿ ਸੁਤੇ । ? 
- ਗੂਜ ੫, ਵਾਰ ੨੦:੪ (524) 
ਹੋਰ ਰੂਪ: 
ਸੁੰਤੈ - 
“ਜਿਤੁ ਸੁਤੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ। ”” 
- ਸਿਰੀ ੭, ੪":੨ (17) 
(2) ਪੁੱਤਰ 
“ਗੁਰੁ ਨਾਨਕੁ ਦੇਖਿ ਵਿਗਸੀ ਮੇਰੇ ਪਿਆਰੇ ਜਿਉ ਮਾਤ ਸੁਤੇ । ”” 
- ਆਸਾ ੪, ਛੰਤ ੨੧, ੪:੪ (452) 
ਹੋਰ ਰੂਪ: 
ਸੁਤੋ - 
“ਪਿਤ ਸੁਤੋ ਸਗਲ ਕਾਲੜ਼ ਮਾਤਾ ਤੇਰੇ ਹੋਹਿ ਨ ਅੰਤਿ ਸਖਾਇਆ। ”” 
- ਸਿਰੀ ੧, ੨੬, ੧੨ (23) 


“ਸੁਥਰ ਚਿਤ ਭਗਤ ਹਿਤ ਭੇਖੁ ਧਰਿਓ ਹਰਨਾਖਸੁ ਹਰਿਓ ਨਖ ਬਿਦਾਰਿ ਜੀਉ। ” 
- ਸਵ ੪, ਗਯੰ ੭:੨ (1402) 


“ਜਿਨੀ ਆਪੁ ਪਛਾਣਿਆ ਘਰ ਮਹਿ ਮਹਲੁ ਸੁਥਾਇ। ” 
- ਸਿਰੀ ੧, ਅਸ ੬, ੫:੧ (56) 


“ਜਾ ਕੀ ਦਿਸਟਿ ਅਚਲ ਠਾਣ ਬਿਮਲ ਬੁਧਿ ਸੁਥਾਨ ਪਹਿਰਿ ਸੀਲ ਸਨਾਹੁ ਸਕਤਿ 
ਬਿਦਾਰਿ। ”” 
- ਸਵ ੨, ੪:੩ (1391) 


ਹੋਰ ਰੂਪ: 
ਸੁਥਾਨਿ - 





759 


“ਝੈਸਿ ਸੁਥਾਨਿ ਹਰਿ ਗੁਣ ਗਾਵਹਿ ਆਪੇ ਕਰਿ ਸਤਿ ਮਨਾਵਣਿਆ। ? (ਸਤ ਸੰਗਤ) 
- ਮਾਝ ੩, ਅਸ ੯, ੭:੩ (114) 
“ਲਗੜੀ ਸੁਥਾਨਿ ਜੋੜਣਹਾਰੈ ਜੋੜੀਆ। ? (ਭਾਵ ਗੁਰਚਰਣਾਂ ਵਿਚ) 
- ਗੂਜ ੩, ਵਾਰ ੭ਸ, ੫, ੧:੧ (519) 
ਸੁਥਾਨੂੰ - 
“ਅਹਿਨਿਸਿ ਨਿਰਮਲੁ ਥਾਨਿ (ਅਵਸਥਾ) ਸੁਥਾਨੁ। ? (ਵਸਦਾ ਹੈ) 
- ਆਸਾ ੧, ਅਸ ੬, ੨੧੧ (414) 
(ਸੰ.) (1) ਸੋਹਣਾ, ਖੂਬਸੂਰਤ, ਮਨੋਹਰ 
“ਸੇਈ ਸੁੰਦਰ ਸੋਹਣੇ । ” 
- ਮਾਝ ੫. ਅਸ ੩੮. ੩੧ (132) 
“ਊਚੇ ਮੰਦਰ ਸੁੰਦਰ ਛਾਇਆ। ” 
- ਗਉਂ ੫, ੭੧, ੧੨ (175) 
ਹੋਰ ਰੂਪ: 


- ਗਉਂ ੫, ੮੧, ੨੨ (179) 


- ਆਸਾ ੫, ੫੨. ੨੧ (384) 


“ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ । ” 
- ਮਾਝ ੧, ਵਾਰ ੧ਸ, ੧, ੩੧ (138) 


(2) ਹਰੀ, ਵਾਹਿਗੁਰੂ (ਭਾਵ) 
“ਦੁੰਦਰ ਬਾਧਹੁ ਸੁੰਦਰ ਪਾਵਹੁ । ” 
- ਭੈਰ ਕਬ, ੧੧, ੧":੨ (1160) 
“ਦਰਸਨ ਰੁਚਿਤ ਪਿਆਸ ਮਨਿ ਸੁੰਦਰ ਸਕਤ ਨ ਕੋਈ ਤੋਰਿ।” 
- ਸਾਰ ੫, ੧੨੪, ੧":੨ (1228) 
(3) ਕਿਸ਼ਨ (ਭਾਵ “ਸਿਆਮ ਸੁੰਦਰ ?) 
“ਸਿਆਮ ਸੁੰਦਰ ਤਜਿ ਨੀਦ ਕਿਉ ਆਈ। ”” 
- ਸੂਹੀ ੫, ੪੦, ੧:੧ (745) 
ਹੋਰ ਰੂਪ: 
ਸੁੰਦਰਾ - 
“ਆਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸੁ ਵਜਾਹਾ। ” (ਸਾਵਲ ਸੁੰਦਰ-ਭਾਵ 
ਕਿਸਨ) 
- ਸੋਰ ੪, ੬, ੨:੨ (606) 
(1) ਸੋਹਣੀ, ਖੂਬਸੂਰਤ, ਵੇਖੋ “ਸੁੰਦਰ” (1) 
ਹੋਰ ਰੂਪ: 
ਸੁੰਦਰੀਆ - 





760 


“ਰੂਪ ਸੁੰਦਰੀਆ ਅਨਿਕ ਇਸਤਰੀਆ। ”” 
- ਆਸਾ ੫. ੫੫. ੩੯੧ (385) 
(2) ਸੁੰਦਰੀ, ਸੋਹਣੀ ਇਸਤਰੀ 
“ਹਰਿ ਕੇ ਨਾਮ ਬਿਨਾ ਸੁੰਦਰਿ ਹੈ ਨਕਟੀ। ” 
- ਦੇਵ ੪, ੬, ੧":੧ (528) 
ਹੋਰ ਰੂਪ: 
ਸੁੰਦਰੀ - 
“ਅਤਿ ਸੁਆਲਿਉ ਸੁੰਦਰੀ ਸੋਭਾਵੰਤੀ ਨਾਰਿ। ? 
- ਸਿਰੀ ੪, ਵਾਰ ੧੭ਸ, ੩, ੨੩ (90) 


(1) ਸੋਹਣਾ, ਖੂਬਸੂਰਤ, ਵੇਖੋ “ਸੁੰਦਰ” (1) 
(2) ਪਿਆਰਾ (ਪ੍ਰਭੂ) 
“ਮੇਰੋ ਸੁੰਦਰੁ ਕਹਹੁ ਮਿਲੈ ਕਿਤੁ ਗਲੀ। ”” 
- ਦੇਵ ੪, ੨, ੧":੧ (527) 
(3) ਗੁਰੂ ਅਮਰਦਾਸ ਜੀ ਦਾ ਪੜੋਤਾ 
“ਕਹੈ ਸੁੱਦਰੁ ਸੁਣਹੁ ਸੰਤਹੁ ਸਭੁ ਜਗਤੁ ਪੈਰੀ ਪਾਇ ਜੀਉ। ” 
- ਰਾਮ ਸੁੰਦ, ਸਦ, ੬:੬ (924) 


“ਮਹਾ ਧਰਮ ਸੁਦਾਨ ਕਿਰਿਆ ਸੰਗਿ ਤੇਰੈ ਸੇ ਚਲੇ। ? 
- ਬਿਹਾ ੫, ਛੰਤ ੯, ੪:੪ (548) 


ਕ੍ਰਿਸ਼ਨ ਜੀ ਦਾ ਗਰੀਬ ਜਮਾਤੀ ਤੇ ਮਿੱਤਰ ਜੋ ਆਪਣੀ ਗਰੀਬੀ ਦੂਰ ਕਰਨ ਹਿੱਤ ਪਤਨੀ 
ਦੇ ਕਹਿਣ ਉਤੇ ਕ੍ਰਿਸ਼ਨ ਜੀ ਨੰ ਮਿਲਣ ਗਿਆ ਤੇ ਮਨ- ਇਛਿਤ ਫਲ ਪ੍ਰਾਪਤ ਕੀਤੇ । 
“ਦਾਸੀ ਸੁਤ ਜਨੁ ਬਿਦਰੁ ਸੁਦਾਮਾ ਉਗ੍ਰਸੈਨ ਕਉ ਰਾਜ ਦੀਏ ।” 

- ਗਉ ਨਾਮ, ੧, ੨੧੧ (345) 


ਹੋਰ ਰੂਪ: 
ਸੁਦਾਮੇ - 
“ਦਾਲਦੁ ਭੰਜਿ ਸੁਦਾਮੇ ਮਿਲਿਓ ਭਗਤੀ ਭਾਇ ਤਰੇ । ” 


ਸੁਦਾਮੈ - 
“ਨਉ ਨਿਧਿ ਠਾਕੁਰਿ ਦਈ ਸੁਦਾਮੈ ਧੂਅ ਅਟਲੁ ਅਜਹੂ ਨ ਟਰਿਓ। ” 
- ਮਾਰੂ ਨਾਮ, ੧, ੩੨ (1105) 


- ਮਾਰੂ ੪, ੧, ੧:੨ (995) 


ਸ੍ਰੇਸ਼ਟ/ਉਤਮਮ/ਚੰਗੀ ਦੇਹੀ/ਸਰੀਰ 
“ਜਿਹ ਮਿਲਿਐ ਦੇਹ ਸੁਦੇਹੀ। ”” 
- ਸੋਰ ਨਾਮ, ੩, ੧੨ (657) 


- ਗਉਂ ੫, ੧੬੯, ੧:੨ (200) 





761 


“ਸੁਧ ਕਹਾ ਹੋਇ ਕਾਚੀ ਭੀਤਿ। ”? 
- ਗਉ ੫. ਸੁਖ ੩, ੩:੮ (265) 
(2) ਪਵਿੱਤਰ 
“ਜਿਉ ਛੁਹਿ ਪਾਰਸ ਮਨੂਰ ਭਏ ਕੰਚਨ ਤਿਉ ਪਤਿਤ ਜਨ ਮਿਲਿ ਸੰਗਤੀ ਸੁਧ ਹੋਵਤ 
ਗੁਰਮਤੀ ਸੁਧ ਹਾਧੋ। ” 
- ਕਾਨ ੪, ੧੧, ੧:੨ (1297) 


ਸੁਧਹਾਧੋ ---- ਸ਼ੁਧ ਹੁੰਦਾ ਹੈ 


“ਜਿਉ ਛੁਹਿ ਪਾਰਸ ਮਨੂਰ ਭਏ ਕੰਚਨ ਤਿਉ ਪਤਿਤ ਜਨ ਮਿਲਿ ਸੰਗਤੀ ਸੁਧ ਹੋਵਤ 
ਗੁਰਮਤੀ ਸੁਧਹਾਧੋ । ”” 
- ਕਾਨ ੪, ੧੧, ੧੨ (1297) 
ਉਤਮ/ਸ੍ਰੇਸ਼ਟ ਧਰਮ 
“-ਰਮਣੰ ਕੇਵਲੰ ਕੀਰਤਨੰ ਸੁਧਰਮੰ ਦੇਹ ਧਾਰਣਹ । ”” 
- ਸਸ ੫, ੨੬੧ (1356) 
ਉਤਮ ਧਰਮ ਧਾਰਨ ਕਰਨ ਵਾਲਿਆ 
“ਬੋਲਿ ਸੁਧਰਮੀੜਿਆ ਮੋਨਿ ਕਤ ਧਾਰੀ ਰਾਮ। ”? 
- ਬਿਹਾ ੫, ਛੰਤ ੯, ੧:੧ (547) 


(1) (ਸੰ.) ਅੰਮ੍ਰਿਤ 
“ਪ੍ਰੇਮ ਸੁਧਾ ਰਸੁ ਪੀਵੈ ਕੋਇ। ” 


- ਗਉ ਕਬ, ਥਿਤੀ ੬:੩ (343) 
“ਮਨੁ ਤਨੁ ਨਿਰਮਲ ਕਰਤ ਕਿਆਰੋ ਹਰਿ ਸਿੰਚੈ ਸੁਧਾ ਸੰਜੋਰਿ। ” 
- ਜੈਤ ੫, ੯, ੧:੧ (701) 
“ਸਤਿਗੁਰ ਸਰਨਿ ਸਰਨਿ ਮਨਿ ਭਾਈ ਸੁਧਾ ਸੁਧਾ ਕਰਿ ਧਿਆਵੈਗੇ। ” (ਅੰਮ੍ਰਿਤ 
ਰੂਪੀ ਨਾਮ) 
- ਕਾਨ ੪, ਅਸ ੬, ੩੧ (1311) 
(2) ਸਹਿਤ 
“ਓਹੁ ਧਨੁ ਭਾਗ ਸੁਧਾ ਜਿਨਿ ਪ੍ਰਭੁ ਲਧਾ ਹਮ ਤਿਸੁ ਪਹਿ ਆਪੁ ਵੇਚਾਇਆ। ” 
- ਸੂਹੀ ੫, ਛੰਤ ੧, ੪:੫ (777) 
ਪਵਿੱਤਰ ਅਖਰ, ਭਾਵ ਪਵਿੱਤਰ ਨਾਮ 
“ਏਕੁ ਸੁਧਾਖਰੁ ਜਾ ਕੈ ਹਿਰਦੈ ਵਸਿਆ ਤਿਨਿ ਬੇਦਹਿ ਤਤੁ ਪਛਾਨਿਆ। ”” 
- ਸਾਰ ੫, ੧੧, ੧":੨ (1205) 


ਸੁਧਾਖਰੁ ---- ਸ਼ੁਧ ਅਖਰਾਂ ਵਾਲੇ 


“ਬੇਦ ਪੁਰਾਨ ਸਿੰਮ੍ਰਿਤਿ ਸੁਧਾਖੁਰੁ। ” 
- ਗਉ ੫. ਸੁਖ ੧, ੧:੫ (262) 


ਸੁਧਾਰਸੁ ---- ਅੰਮ੍ਰਿਤ 


“ਸੁਰਤਿ ਪਿਆਲ ਸੁਧਾਰਸੁ ਅੰਮ੍ਰਿਤੁ ਏਹੁ ਮਹਾ ਰਸੁ ਪੇਉ ਰੇ।” 
- ਰਾਮ ਕਬ, ੧, ੩੨ (969) 





762 


(1) ਸੋਝੀ, ਜਾਣਕਾਰੀ, ਵੇਖੋ “ਸੁਧੀ” (2) 
“ਮੰਨੈ ਸਗਲ ਭਵਣ ਕੀ ਸੁਧਿ। ? 
- ਜਪੁ ੧, ੧੩੯੨ (3) 
(2) ਸੁਧੀ, ਸਫਾਈ 
“ਲੇਖੇ ਗਣਤ ਨ ਛੁਟੀਐ ਕਾਚੀ ਭੀਤਿ ਨ ਸੁਧਿ। ” 
- ਗਉਂ ੫. ਬਾਅ ੯:੭ (252) 
(3) ਖਬਰ 
“ਬੰਦਕ ਹੋਇ ਬੰਧ ਸੁਧਿ ਲਹੈ । ”” 
- ਗਉ ਕਬ, ਬਾਅ ੨੯੪੪ (342) 
(4) ਹੋਸ਼ 
“ਜਾ ਤਿਨਿ ਸਵਾਲਿਆ ਤਾਂ ਸਵਿ ਰਹਿਆ ਜਗਾਏ ਤਾਂ ਸੁਧਿ ਹੋਇ। ? 
- ਬਿਹਾ ੪, ਵਾਰ ੧੬ਸ, ੩, ੨੨ (554) 
“ਮਾਇਆ ਮੋਹਿ ਮਨੁ ਰੰਗਿਆ ਮੋਹਿ ਸੁਧਿ ਨ ਕਾਈ ਰਾਮ। ” 
- ਵਡ ੩, ਛੰਤ ੫, ੪:੧ (571) 
“ਕਾਲ ਫਾਸ ਜਬ ਗਰ ਮਹਿ ਮੇਲੀ ਤਿਹ ਸੁਧਿ ਸਭ ਬਿਸਰਾਈ। ”” 
- ਮਾਰੂ ੯, ੨, ੧੨ (1008) 


“ਪਰ ਨਿੰਦਾ ਪਰ ਮਲੁ ਮੁਖਿ ਸੁਧੀ ਅਗਨਿ ਕੋਧੁ ਚੰਡਾਲੁ। ? 
- ਸਿਰੀ ੧, ੪, ੧੨ (15) 
(2) ਸੋਝੀ, ਸਮਝ, ਵੇਖੋ “ਸੁਧਿ” (1) 
“ਗੁਰਮੁਖਿ ਭਵਜਲੁ ਤਰੀਐ ਸਚ ਸੁਧੀ। ”” 
- ਰਾਮ ੧, ਸਿਗੋ ੩੧੦੨ (941) 


(ਸੰ.) (1) ਸਾਫ, ਪਵਿਤਰ 
“ਜਿਨ ਗੁਰਮੁਖਿ ਹਿਰਦਾ ਸੁਧੁ ਹੈ ਸੇਵ ਪਈ ਤਿਨ ਥਾਇ। ”? 
- ਸਿਰੀ ੩, ੩੭, ੫:੨ (28) 
(2) ਠੀਕ, ਸਪਸ਼ਟ 
“ਜਿਹਵਾ ਬਚਨੁ ਸੁਧੁ ਨਹੀ ਨਿਕਸੈ ਤਬ ਰੇ ਧਰਮ ਕੀ ਆਸ ਕਰੈ । ? 
- ਆਸਾ ਕਬ, ੧੫, ੩:੨ (479) 
(3) (ਸੰ.) ਮਿਲਾਵਟ ਰਹਿਤ, ਖਾਲਸ 
“ਜਿਉ ਬੈਸੰਤਰਿ ਧਾਤੁ ਸੁਧੁ ਹੋਇ ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ। ”” 
- ਰਾਮ ੩, ਵਾਰ ਦਸ, ੩, ੧:੪ (949) 


(4) ਸੋਝੀ, ਸਮਝ, ਬੁੱਧ 
“ਜਿਸ ਗੁਰ ਭੇਟੇ ਨਾਨਕ ਨਿਰਮਲ ਸੋਈ ਸੁਧੁ। ”” 


- ਰਾਮ ੫, ਵਾਰ ੨੦:੮ (966) 


- ਰਾਮ ਬਸ ਵਾਰ ੪:੯ (967) 





763 


“ਆਠ ਪਹਰ ਹਰਿ ਧਿਆਇ ਹਰਿ ਜਸੁ ਨਿਤ ਸੁਨ। ” 
- ਜੈਤ ੫, ਵਾਰ ੧੭੫ (709) 


(1) ਸੁੰਵ, ਉਹ ਅਵਸਥਾ ਜਦੋ ਕੁਝ ਵੀ ਨਹੀ ਸੀ 
“ਆਪਹਿ ਸੁੰਨ ਆਪਹਿ ਸੁਖ ਆਸਨ। ? 
- ਗਉਂ ੫. ਬਾਅ ੧:੩ (250) 
(2) ਅਫੁਰ, ਵਿਕਲਪ ਰਹਿਤ, ਨਿਰਵਿਕਲਪ, ਜਦੋ ਕੋਈ ਖਿਆਲ/ ਫੁਰਨਾ ਨਾ ਫੁਰੇ 
ਜੋਗੀਆਂ ਅਨੁਸਾਰ ਸਮਾਧੀ ਦੀ ਉਚਤਮ ਅਵਸਥਾ 
“ਸੁੰਨ ਸਮਾਧਿ ਨਾਮ ਰਸ ਮਾਤੇ। ” 
- ਗਉਂ ੫, ੨, ੭:੬ (265) 
(3) ਅਕਾਲ ਪੁਰਖ, ਅਫੁਰ ਅਵਸਥਾ ਵਿਚ ਰਹਿਣ ਵਾਲਾ (ਭਾਵ) 
ਹੋਰ ਵੇਖੋ “ਸੁੰਨ”, “ਸੁੰਨਹਿ”, “ਸੁਨਮਸੁੰਨ” (ਸੁਰਤ ਪ੍ਰਭੂ ਦੇ ਪ੍ਰੇਮ ਵਾਲੀ ਹੋ ਗਈ) 
“ਉਲਟਤ ਪਵਨ ਚਕ ਖਟੁ ਭੇਦੇ ਸੁਰਤਿ ਸੁੰਨ ਅਨਰਾਗੀ। ”” 
- ਗਉ ਕਬ, ੪੭, ੧:੧ (333) 
“ਆਦਿ ਕਉ ਕਵਨੁ ਬੀਚਾਰੁ ਕਥੀਅਲੇ ਸੁੰਨ ਕਹਾ ਘਰ ਵਾਸੋ। ” 
- ਰਾਮ ੧, ਸਿਗੋ ੨੧:੧ (940) 
“ਆਦਿ ਕਉ ਬਿਸਮਾਦੁ ਬੀਚਾਰੁ ਕਥੀਅਲੇ ਸੁੰਨ ਨਿਰੰਤਰਿ ਵਾਸੁ ਲੀਆ। ” 
- ਰਾਮ ੧, ਸਿਗੋ ੨੩:੧ (940) 
“ਘਟਿ ਘਟਿ ਸੁੰਨ ਕਾ ਜਾਣੈ ਭੇਉ।” 
- ਰਾਮ ੧, ਸਿਗੋ ੫੧:੩ (943) 
(4) ਅਫੁਰ ਅਵਸਥਾ 
“ਸੁੰਨ ਸਰੋਵਰਿ ਪਾਵਹੁ ਸੁਖ । ” 
- ਗਉ ਕਬ, ਥਿਤੀ ੮:੪ (343) 
ਹੋਰ ਵੇਖੋ “ਸੁੰਨਹੁ ” 
(5) ਅਜਪਾ (ਜਾਪ) 
“ਸੁੰਨ ਸਬਦੁ ਅਪਰੰਪਰਿ ਧਾਰੈ । ”” 
- ਰਾਮ ੧, ਸਿਗੋ ੫੪:੩ (944) 
(6) ਪ੍ਰਭੂ ਨਾਮ (ਭਾਵ) 
“ਤੈ ਸਤ ਅੰਗੁਲ ਵਾਈ ਅਉਧੂ ਸੁੰਨ ਸਚੁ ਆਹਾਰੋ। ” 
- ਰਾਮ ੧, ਸਿਗੋ ੬੦੧ (944) 
(7) ਮਾਇਆ ਤੋ ਰਹਿਤ (ਭਾਵ) 
“ਸੁੰਨ ਸੰਧਿਆ ਤੇਰੀ ਦੇਵ ਦੇਵਾਕਰ ਅਧਪਤਿ ਆਦਿ ਸਮਾਈ। ”? 
- ਪ੍ਰਭਾ ਕਬ, ੫, ੧:੧ (1350) 


ਅਕਾਲ ਪੁਰਖ, ਵਾਹਿਗੁਰੂ, ਵੇਖੋ “ਸੁੰਨ” (3) 
“ਅੰਤਰਿ ਸੁੰਨ ਬਾਹਰਿ ਸੁੰਨ ੜਿਭਵਣ ਸੁੰਨ ਮਸੁੰਨੰ। ? 
- ਰਾਮ ੧, ਸਿਗੋ ੫੧੧ (943) 


“ਸਾਧ ਕੈ ਸੰਗਿ ਸੁਨਉ ਹਰਿ ਨਾਉ।? 
- ਗਉਂ ੫. ਸੁਖ ੭, ੭:੧ (272) 





764 


“ਮਸਤਕੁ ਅਪਨਾ ਭੇਟ ਦੇਉ ਗੁਨ ਸੁਨਉ ਰਸਾਲ। ” 
- ਬਿਲਾ ੫, ੪੧, ੧੨ (210) 
ਹੋਰ ਰੂਪ: 
ਸੁਨਈ - 
“ਵਰਮੀ ਮਾਰੀ ਸਾਪੁ ਨ ਮਰਈ ਨਾਮੁ ਨ ਸੁਨਈ ਡੋਰਾ। ” (ਸੁਣਦਾ) 
- ਆਸਾ ੫, ੪੨, ੧੩੨ (381) 
ਸੁਨਈਆ - 
“ਮਿਲੁ ਮਿਲੁ ਸਖੀ ਹਰਿ ਕਥਾ ਸੁਨਈਆ। ” (ਸੁਣਾਉ) 
- ਬਿਲਾ ੪, ੯, ੧":੧ (836) 
ਸੁਨਹਿ - 
“ਜੋ ਨ ਸੁਨਹਿ ਜਸ ਪਰਮਾ ਨੰਦਾ। ? (ਸੁਣਦਾ) 
- ਗਉ ੫, ੧੧੧, ੩੨ (88) 
“ਜਿਹ ਪੁਸਾਦਿ ਸੁਨਹਿ ਕਰਨ ਨਾਦ। ? (ਸੁਣਦਾ ਹੈ) 
- ਗਉ ੫. ਸੁਖ ੬, ੬:੧ (270) 
ਹੋਰ ਵੇਖੋ “ਸੁਨਹੀ? 
ਸੁੰਨ/ਅਫੁਰ ਪ੍ਰਭੂ ਵਿਚ, ਵੇਖੋ “ਸੁੰਨ” (3) 
“ਸੁੰਨਹਿ ਸੁੰਨੁ ਮਿਲਿਆ ਸਮਦਰਸੀ ਪਵਨ ਰੂਪ ਹੋਇ ਜਾਵਹਿਗੇ। ” 
- ਮਾਰੂ ਕਬ, ੪, ੧੨ (1103) 


“ਕਰਨ ਨ ਸੁਨਹੀ ਹਰਿ ਜਸੁ ਬਿੰਦ। ? 


- ਗਉ ੫. ਥਿਤੀ ੯:੪ (298) 
ਹੋਰ ਰੂਪ: 
ਸੁਨਹੁ - 
“ਅਚਰਜੁ ਏਕ ਸੁਨਹੁ ਰੇ ਪੰਡੀਆ ਅਬ ਕਿਛੁ ਕਹਨੁ ਨ ਜਾਈ। ” 
- ਸਿਰੀ ਕਬ, ੩, ੧:੧ (92) 
ਅਫੁਰ ਅਵਸਥਾ ਤੋਂ, ਵੇਖੋ “ਸੁੰਨ” (4) 
“ਆਪੇ ਕੁਦਰਤਿ ਕਰਿ ਕਰਿ ਦੇਖੈ ਸੁੰਨਹੁ ਸੁੰਨੁ ਉਪਾਇਦਾ। ” 
- ਮਾਰੂ ੧, ੧੭, ੧:੩ (1037) 
(ਸੰ.) ਸੁਵਣ ਕਰਨਾ, ਸੁਣਨ ਦੀ ਕਿਰਿਆ 
“ਆਖਣੁ ਸੁਨਣਾ ਪਉਣ ਕੀ ਬਾਣੀ ਇਹੁ ਮਨੁ ਰਤਾ ਮਾਇਆ। ” 
- ਸਿਰੀ ੧, ੨੭, ੨੧ (24) 
ਹੋਰ ਰੂਪ: 
ਸੁਨਣਿ - 
“ਆਖਣੁ ਆਖਿ ਨ ਰਜਿਆ ਸੁਨਣਿ ਨ ਰਜੇ ਕੰਨ। ? (ਸੁਣਨ ਨਾਲ, ਸੁਣ ਕੇ) 
- ਮਾਝ ੧, ਵਾਰ ੧੯ਸ, ੨, ੨੧ (147) 
“ਆਖਣਿ ਅਉਖਾ ਸੁਨਣਿ ਅਉਖਾ ਆਖਿ ਨ ਜਾਪੀ ਆਖਿ। ” (ਸੁਣਨਾ) 





765 


- ਸਾਰ ੫. ਵਾਰ ੬ਸ, ੧, ੨੧ (1239) 
ਸੁਨਣੁ - 
“ਇਹੁ ਮਨੁ ਮਾਇਆ ਮੋਹਿਆ ਵੇਖਣੁ ਸੁਨਣੁ ਨ ਹੋਇ।” 
- ਸਿਰੀ ੪, ਵਾਰ ੧ਸ, ੩, ੨੨ (83) 
ਸੁਨਣੇ - 
“ਸਤਸੰਗਤਿ ਸਾਈ ਹਰਿ ਤੇਰੀ ਜਿਤੁ ਹਰਿ ਕੀਰਤਿ ਹਰਿ ਸੁਨਣੇ । ? 
- ਭੈਰ ੪, ੭, ੧:੧ (1135) 
ਸੁਨਫੈਂ - 
“ਏ ਸੁਵਣਹੁ ਮੇਰਿਹੋ ਸਾਚੈ ਸੁਨਫੈ ਨੋ ਪਠਾਏ। ” (ਸੁਣਨ ਲਈ) 
- ਰਾਮ ੩, ਅਨੰ ੩੭੧ (922) 


“ਸੁਨਤ ਜਸੋ ਕੋਟਿ ਅਘ ਖਏ । ? 
- ਗਉ ੫, ੧੫੧", ੨੨ (212) 
“ਆਪਹਿ ਸੁਨਤ ਆਪ ਹੀ ਜਾਸਨ। ” (ਸੁਣਦਾ ਹੈ) 
- ਗਉ ੫. ਬਾਅ ੧:੪ (250) 
“ਸੁਨਤ ਕਹਤ ਰਹਤ ਗਤਿ ਪਾਵਹੁ । ” (ਸੁਣ ਕੇ) 
- ਗਉ ੫. ਸੁਖ ੧੯, ੬:੮ (289) 
“ਸੁਨਤ ਪੇਖਤ ਸੰਗਿ ਸਭ ਕੈ ਪ੍ਰਭ ਨੇਰਹੂ ਤੇ ਨੇਰੇ। ” (ਸੁਣਦਿਆਂ) 
- ਬਿਹਾ ੫, ਛੰਤ ੮, ੧:੫ (547) 
“ਜਿਹ ਠਾਕੁਰ ਕਉ ਸੁਨਤ ਅਗਾਧਿ ਬੋਧਿ ਮੋ ਰਿਦੈ ਗੁਰਿ ਦਇਆ। ” (ਸੁਣਦੇ ਸਾਂ) 
- ਸੋਰ ੫, ੧੪, ੧੨ (612) 
“ਸੁਨਤ ਸਦੇਸਰੋ ਪ੍ਰਿਅ ਗ੍ਰਿਹਿ ਸੇਜ ਵਿਛਾਈ। ? (ਸੁਣਦਿਆਂ ਹੀ) 
- ਸ਼ੂਹੀ ੫, ੫, ੧੩ (737) 
ਹੋਰ ਰੂਪ: 
ਸੁਨਤਾ - 
“ਕਥਤਾ ਬਕਤਾ ਸੁਨਤਾ ਸੋਈ। (ਸੁਣਨ ਵਾਲਾ) 
- ਗਉ ੧, ੪, ੧":੧ (152) 


(ਅ. ਸੁਨਤ) ਰੀਤ, ਮਰਯਾਦਾ; ਖਤਨੇ ਦੀ ਰੀਤ, ਬੱਚੇ ਦੇ ਨਰ ਅੰਗ ਦਾ ਵਾਧੂ ਮਾਸ 
ਕਟਨਾ, ਮੁਸਲਮਾਨਾਂ ਦੀ ਇਕ ਰੀਤ 
“ਸਰਮ ਸੁੰਨਤਿ ਸੀਲੂ ਰੋਜਾ ਹੋਹੁ ਮੁਸਲਮਾਣੁ । ? 

- ਮਾਝ ੧, ਵਾਰ ੭ਸ, ੧, ੧:੨ (140) 


“ਰਸਨਾ ਉਚਰੰਤਿ ਨਾਮੰ ਸੁਵਣੰ ਸੁਨੰਤਿ ਸਬਦ ਅੰਮ੍ਰਿਤਹ। ”” 
- ਜੈਤ ੫, ਵਾਰ ੧੪ਸ, ੫, ੧:੧ (709) 


- ਗਉ ੫. ਬਾਅ ੪੬:੬ (259) 





766 


“ਬਿਸਮੁ ਭਈ ਮੈ ਬਹੁ ਬਿਧਿ ਸੁਨਤੇ ਕਹਹੁ ਸੁਹਾਗਨਿ ਸਹੀਅਉ। ” (ਸੁਣ ਸੁਣ ਕੇ) 
- ਜੈਤ ੫, ੨, ੧੨ (700) 
“ਕਹਤ ਮੁਕਤ ਸੁਨਤੇ ਨਿਸਤਾਰੇ ਜੋ ਜੋ ਸਰਨਿ ਪਇਓ। ”” (ਸੁਣਨ ਵਾਲੇ) 
- ਨਟ ੫. ੫, ੨੧ (979) 
ਹੋਰ ਰੂਪ: 
ਸੁਨਤੈ - 
“ਸੁਨਤੈ ਸੁੰਨ ਮੰਨਿ ਬਸਾਇਆ। ”? (ਸੁਣਨ ਵਾਲੇ ਨੇ) 
- ਰਾਮ ਕਬ, ੧੦, ੪:੨ (972) 
ਸੁਨਤੋ - 
“ਕੈ ਪਹਿ ਕਰਉ ਅਰਦਾਸਿ ਬੇਨਤੀ ਜਉ ਸੁਨਤੋ ਹੈ ਰਘੁਰਾਇਓ। ”” (ਸੁਣਦਾ ਹੈ) 
- ਗਉ ੫, ੧੨੩”, ੧:੨ (205) 
ਸੁਨਥਈ - 
“ਮੇਰੇ ਮਨ ਜਪਿ ਹਰਿ ਗੁਨ ਅਕਥ ਸੁਨਥਈ। ” (ਸੁਣੇ ਜਾਂਦੇ ਹਨ) 
- ਕਲਿਆਣ ੪, ੪, ੧":੧ (1320) 
ਸੁਨਨ - 
“ਨਾਮ ਕੇ ਧਾਰੇ ਸੁਨਨ ਗਿਆਨ ਧਿਆਨ। ”” (ਸੁਣਦੇ ਹਨ) 
- ਗਉ ੫. ਸੁਖ ੧੬, ੫:੪ (284) 
“ਪੇਖਨ ਸੁਨਨ ਸੁਨਾਵਨੋ ਮਨ ਮਹਿ ਦਿੜੀਐ ਸਾਚੁ। ? (ਸੁਣਨ) 
- ਜੈਤ ੫, ਵਾਰ ੭ਸ, ੫, ੨੧੧ (705) 
ਸੁਨਨੈਹਾਰਾ -- ਸੁਣਨ ਵਾਲਾ 
“ਤਹ ਕਉਨੁ ਕਥੈ ਕਉਨੁ ਸੁਨਨੈਹਾਰਾ। ? 
- ਗਉ ੫. ਸੁਖ ੨੧, ੬:੮ (291) 
ਹੋਰ ਰੂਪ: 
ਸੁਨਨੈਹਾਰੁ - 
“ਆਪਿ ਕਥੈ ਆਪਿ ਸੁਨਨੈਹਾਰੁ । ” 
- ਗਉ ੫. ਸੁਖ ੨੨, ੧:੧ (292) 
ਸੁੰਨ ਮਸੁੰਨੰ -- ਪ੍ਰਭੂ ਜਿਸ ਵਿਚ ਮਾਇਆ ਦੀ ਕੋਈ ਚੇਸ਼ਟਾ ਨਹੀਂ', ਵੇਖੋ “ਸੁੰਨੰ” (3) 
“ਅੰਤਰਿ ਸੁੰਨ ਬਾਹਰਿ ਸੁੰਨ ਫ਼ਿਭਵਣ ਸੁੰਨ ਮਸੁੰਨੰ। ? 
- ਰਾਮ ੧, ਸਿਗੋ ੫੧੧ (943) 


- ਗਉਂ ੫. ਸੁਖ ੨੩, ੬:੪ (294) 


“ਗੁਰਮੁਖਿ ਨਾਨਕ ਹਰਿ ਜਸੁ ਸੁਨਾਂ। ” (ਮੈਂ ਸੁਣਾਂ) 


- ਕਾਨ ੫, ੨੮, ੨:੨ (1303) 
ਸੁਨਾਇ - 





767 


“ਸਭ ਬਿਧਿ ਤੁਮ ਹੀ ਜਾਨਤੇ ਪਿਆਰੇ ਕਿਸੁ ਪਹਿ ਕਹਉ ਸੁਨਾਇ। ” (ਸੁਣ ਕੇ) 
- ਆਸਾ ੫, ਬਿਰ ੩, ੧:੧ (432) 
ਸੁਨਾਇਓ - 
“ਤਿਸੁ ਜਨ ਕਉ ਮਨੁ ਤਨੁ ਸਭੁ ਦੇਵਉ ਜਿਨਿ ਹਰਿ ਹਰਿ ਨਾਮ ਸੁਨਾਇਓ। ”” 
- ਬੇਰ ੪, ੨, ੧:੧ (719) 
ਸੁਨਾਇਆ - 
“ਕਛੂਆ ਕਹੈ ਅੰਗਾਰ ਭਿ ਲੋਰਉ ਲੂਕੀ ਸਬਦੁ ਸੁਨਾਇਆ। ”” 
ਰਹ ਰਹ - ਆਸਾ ਕਬ, ੬, ੪:੨ (477) 
ਸੁਨਾਈ - 
“ਕੋਈ ਐਸੋ ਰੇ ਸੁਖਹਦਾਈ ਪ੍ਰਭ ਕੀ ਕਥਾ ਸੁਨਾਈ ਤਿਸੁ ਭੇਟੇ ਮਤਿ ਹੋਇ 
ਹਮਾਰੀ। ” 
- ਧਨਾ ੫, ਅਸ ੧, ੭੨ (687) 
“ਮਾਨੁ ਅਭਿਮਾਨੁ ਹਉ ਸਗਲ ਤਿਆਗਉ ਜੋ ਪ੍ਰਿਅ ਬਾਤ ਸੁਨਾਈ। ” (ਸੁਣਾਂਦੇ) 
- ਸਾਰ ੫, ੧੫, ੩੨ (1207) 
ਸੁਨਾਏ - 
“ਕਹਾ ਸੁਆਨ ਕਉ ਸਿੰਮ੍ਰਿਤਿ ਸੁਨਾਏ ।  (ਸੁਣਾਂਦਾ ਹੈ) 
- ਆਸਾ ਕਬ, ੨੦, ੧੯੧ (481) 
“ਮੇਰੇ ਮੋਹਨ ਸੁਵਨੀ ਇਹ ਨ ਸੁਨਾਏ। (ਸੁਣਾਈ) 
- ਬਿਲਾ ੫, ੮੧, ੧":੧ (820) 
ਸੁੰਨਾਹਿਰ ---- ਅਫੁਰ ਰੂਪ, ਨਿਰਵਿਕਲਪ ਰੂਪ 
“ਜੁਗ ਛਤੀਹ ਗੁਬਾਰੁ ਕਰਿ ਵਰਤਿਆ ਸੁੰਨਾਹਰਿ। ? 
- ਬਿਹਾ ੪, ਵਾਰ ੧੮:੩ (555) 


“ਹਰਿ ਹਰਿ ਕਥਾ ਸਾਧਸੰਗਿ ਸੁਨਾਹਿ। ”” 
- ਗਉਂ ੫, ੧੪੯, ੧:੨ (195) 
-<<-- ਚਤੁਰ, ਮਹਾਨ ਸਿਆਣਾ ਭਾਵ ਧਨੰਤਰਿ ਵੈਦ 
“ਅੰਮ੍ਰਿਤ ਸਸੀਅ ਧੇਨ ਲਛਿਮੀ ਕਲਪਤਰ ਸਿਖਰਿ ਸੁਨਾਗਰ ਨਦੀਚੇ ਨਾਥੰ। ? 
- ਧਨਾ ਤ੍ਰਿਲੋ, ੧, ੪:੧ (695) 


ਅਭਾਵ 
“ਮਿਰਤਕ ਪਿੰਡਿ ਪਦ ਮਦ ਨਾ ਅਹਿਨਿਸਿ ਏਕੁ ਅਗਿਆਨ ਸੁਨਾਗਾ। ? 
- ਸਿਰੀ ਬੇਣੀ, ੧, ੧:੨ (93) 


- ਗਉਂ ੫. ਬਾਅ ੩:੪ (250) 
(ਸੰ.) ਸੋਨੇ ਦਾ ਸਾਮਾਨ ਬਣਾਨ ਵਾਲਾ, ਸੁਨਿਆਰਾ, ਵੇਖੋ “ਸੁਨਿਆਰੁ ” 
“ਸੋਨਾ ਗਢਤੇ ਹਿਰੈ ਸੁਨਾਰਾ। ”” 

- ਗੋਂਡ ਨਾਮ ੨, ੨੧੨ (873) 





768 


- ਮਾਰੂ ੧, ਸੋਲਾ ੨੨, ੧੧੨ (1043) 


“ਅੰਮ੍ਰਿਤ ਕਥਾ ਕਹੈ ਸਦਾ ਦਿਨੁ ਰਾਤੀ ਅਵਰਾ ਆਖਿ ਸੁਨਾਵਣਿਆ । ” (ਸੁਣਾਂਦਾ 
ਹੈ) 
- ਮਾਝ ੩, ਅਸ ੧੬, ੨:੩ (118) 


੨ ਮਾਰ ੫. ੯, ੧੧੧ (1205) 


“ਕਥਨ ਸੁਨਾਵਨ ਗੀਤ ਨੀਕੇ ਗਾਵਨ ਮਨ ਮਹਿ ਧਰਤੇ ਗਾਰ । ”” (ਸੁਣਾਂਦੇ ਹਨ) 
- ਦੇਵ ੫, ੩੧, ੧:੧ (534) 
ਸੁਨਾਵਨਾ - 
“ਆਉ ਜੀ ਤੁ ਆਉ ਹਮਾਰੈ ਹਰਿ ਜਸੁ ਸੁਵਨ ਸੁਨਾਵਨਾ। ”? 
੍‌੍ - ਮਾਰੂ ੫, ਅਸ ੫, ੧":੧ (1018) 
ਸੁਨਾਵਨੋ - 
“ਪੇਖਨ ਸੁਨਨ ਸੁਨਾਵਨੋ ਮਨ ਮਹਿ ਦਿੜੀਐ ਸਾਚੁ। ? (ਹੋਰਨਾ ਨੰ ਸੁਣਾਨਾਂ) 
- ਜੈਤ ੫, ਵਾਰ ੧ਸ, ੫, ੨:੧ (705) 
ਸੁਨਾਂਵੈ - 
“ਹਮ ਮਲਿ ਮਲਿ ਧੋਵਹ ਪਾਵ ਗੁਰੂ ਕੇ ਜੋ ਹਰਿ ਹਰਿ ਕਥਾ ਸੁਨਾਵੈ। ” (ਸੁਣਾਏ) 
- ਗਉਂ ੪, ੬੪, ੨੨ (172) 


(1) ਸੁਣਕੇ 


“ਮਨੁ ਪੀਵੈ ਸੁਨਿ ਸਬਦੁ ਬੀਚਾਰਾ। ”” 
- ਮਾਝ ੫, ੨੬, ੨੧੨ (102) 


“ਹਰਿ ਕਾ ਸਿਮਰਨੁ ਸੁਨਿ ਮਨ ਕਾਨੀ। ” (ਤੂੰ ਸੁਣ) 
- ਗਉਂ ੫, ੧੭੦, ੧":੧ (200) 


(2) ਸੁੰਵ (ਉਜਾੜ) ਵਿਚ 
“ਤੂਹੀ ਗ੍ਰਿਹਿ ਤੂਹੀ ਬਨਿ ਤੂਹੀ ਗਾਉ ਤੂਹੀ ਸੁਨਿ। ” 
੍‌੍ ੍‌੍ ੍‌੍ ੍‌੍ - ਗਉ ੫, ੧੫੬, ੩:੧ (214) 
(1) ਅਫੁਰ ਅਵਸਥਾ 
“ਜੀਵਤ ਮਰੈ ਮੰਰੈ ਫੁਨਿ ਜੀਵੈ ਐਸੇ ਸੁੰਨਿ ਸਮਾਇਆ। ” 
- ਗਉ ਕਬ, ੪੬, ੧:੧ (332) 
“ਚੀਤਿ ਆਵੈ ਤਾ ਸੁੰਨਿ ਸਮਾਇਆ। ” (ਨਿਰਬਾਨ ਪਦ) 
- ਭੈਰ ੫, ੨੧, ੪:੨ (1141) 





769 


(2) ਅਫੁਰ ਬ੍ਰਹਮ, ਨਿਰਗੁਣ ਬ੍ਰਹਮ 
“ਜਲੁ ਆਕਾਸੀ ਸੁੰਨਿ ਸਮਾਂਵੈ। ” 

- ਆਸਾ ੧, ਅਸ ੧, ੧:੩ (411) 
“ਨੀਂਦ ਭੂਖ ਸਭ ਪਰਹਰਿ ਤਿਆਗੀ ਸੁੰਨੇ ਸੁੰਨਿ ਸਮਾਵੈ। ” (ਨਿਰਗੁਣ ਬ੍ਰਹਮ) 

- ਆਸਾ ੪, ਛੰਤ ੮, ੩:੪ (442) 
“ਜੀਵਤ ਸੁੰਨਿ ਸਮਾਨਿਆ ਗੁਰ ਸਾਖੀ ਜਾਗੀ। ”” 

- ਬਿਲਾ ਕਬ, ੧੧, ੧":੨ (857) 
“ਹਿਰਦਾ ਦੇਹ ਨ ਹੋਤੀ ਅਉਧੁ ਤਉ ਮਨੁ ਸੁੰਨਿ ਰਹੈ ਬੈਰਾਗੀ। ”” 

੍‌ - ਰਾਮ ੧, ਸਿਗੋ ੬੭:੧ (945) 


“ਮਹਾ ਮੰੜ ਗੁਰ ਹਿਰਦੈ ਬਸਿਓ ਅਚਰਜ ਨਾਮੁ ਸੁਨਿਓ ਰੀ। ” 

- ਆਸਾ ੫, ੫੧, ੩੦੨ (384) 
“ਅਚਰਜੁ ਸੁਨਿਓ ਪਰਾਪਤਿ ਭੇਟੁਲੇ ਸੰਤ ਚਰਨ ਚਰਨ ਮਨੁ ਲਾਈਐ। ” (ਸੁਣੀਦਾ 
ਹੈ) 

- ਬਿਲਾ ੫, ੯੨, ੧੨ (822) 
“ਕੁਚਲ ਕਠੋਰ ਕਾਮਿ ਗਰਧਭ ਤੁਮ ਨਹੀ ਸੁਨਿਓ ਧਰਮਰਾਇ। ” (ਸੁਣਦਿਆਂ) 

- ਮਾਰੂ ੫, ੧੧, ੧":੨ (100) 


- ਗਉ ੫. ਬਾਅ ੩੫:੬ (257) 
“ਸੈਨੂ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ। ? (ਜਾਣਿਆ ਜਾਂਦਾ ਹੈ) 
- ਆਸਾ ਧਨਾ, ੨, ੩:੧ (489) 


ਸੁਨਿਆਰੁ --- ਸੋਨੇ ਦਾ ਸਮਾਨ ਬਣਾਨ ਵਾਲਾ, ਵੇਖੋ “ਸੁਨਾਰਾ” 


“ਜਤੁ ਪਾਹਾਰਾ ਧੀਰਜੁ ਸੁਨਿਆਰੁ । ” 
- ਜਪੁ ੧, ੩੮:੧ (8) 
“ਕਿਉ ਕੰਡੈ ਤੋਲੈ ਸੁਨਿਆਰੁ । ? 
- ਸਾਰ ੪, ਵਾਰ ੬ਸ, ੧, ੧:੬ (1239) 


“ਜਾ ਕੈ ਨਾਮਿ ਸੁਨਿਐ ਜਮੁ ਛੋਡੈ ਤਾ ਕੀ ਸਰਣਿਨ ਪਾਵਸਿ ਰੇ। ? 
- ਮਾਰੂ ੫, ੭; ੨੧ (1000) 


- ਆਸਾ ੫. 2, ੧":੧ (372) 


- ਗਉ ੫. ਸੁਖ ੧੨, ੮:੮ (279) 





770 


ਹੋਰ ਰੂਪ: 
ਸੁਨੀਅਹਿ - 
“ਸਰਬ ਥੋਕ ਸੁਨੀਅਹਿ ਘਰਿ ਤਾ ਕੈ। ? 
- ਗਉ ੫. ਸੁਖ ੧੬, ੨੬ (284) 
ਸੁਨੀਅਹੁ - 
“ਕਹਿ ਕਬੀਰ ਇਹ ਬਿਨਤੀ ਸੁਨੀਅਹੁ ਮਤ ਘਾਲਹੁ ਜਮ ਕੀ ਖਬਰੀ। ” 
- ਬਿਲਾ ਕਬ, ੬, ੨੨ (856) 
ਸੁਨੀਅਤ - 
“ਇਸ ਹੀ ਭੀਤਰਿ ਸੁਨੀਅਤ ਸਾਹੁ। ? (ਸੁਣੀਦਾ ਹੈ, ਦੱਸਿਆ ਜਾਂਦਾ ਹੈ) 
- ਗਉਂ ੫, ੮੫ ੧:੩ (181) 
“ਪੇਖਤ ਚਾਖਤ ਕਹੀਅਤ ਅੰਧਾ ਸੁਨੀਅਤ ਸੁਨੀਐ ਨਾਹੀ। ” (ਸੁਣਦਾ ਹੋਇਆ) 
- ਸ਼ੂਹੀ ੫, ੨੦, ੧੨੧ (741) 
ਸੁਨੀਅੰਤ - 
“ਦ੍ਰਿਸਟੰਤ ਏਕੋ ਸੁਨੀਅੰਤ ਏਕੋ ਵਰਤੰਤ ਏਕੋ ਨਰਹਰਹ। ”” 
- ਜੈਤ ੫, ਵਾਰ ੨੦ਸ, ੫, ੧੧ (710) 
ਸੁਨੀਅਤੁ - 
“ਤੁਮ ਧਨ ਧਨੀ ਉਦਾਰ ਤਿਆਗੀ ਸੁਵਨਨ ਸੁਨੀਅਤੁ ਸੁਜਸੁ ਤੁਮਾਰ। ” 
- ਬਿਲਾ ਕਬ, ੭, ੧:੧ (856) 
ਸੁਨੀਆ - 
“ਮਹਾ ਅਨੰਦ ਕੀਰਤਨ ਹਰਿ ਸੁਨੀਆ। ” (ਸੁਣਨ ਨਾਲ) 
- ਟੋਡੀ ੫, ੧੭, ੩:੨ (715) 
ਸੁਨੀਐ - 
“ਆਨ ਨ ਸੁਨੀਐ ਕਤਹੂੰ ਨ ਜਾਈਐ। ” 
- ਗਉਂ ੫, ੮੪, ੨:੩ (283) 
“ਕਰਉ ਸੇਵਾ ਸਤ ਪੁਰਖ ਪਿਆਰੇ ਜਤ ਸੁਨੀਐ ਤਤ ਮਨਿ ਰਹ ਸਾਉ। ” (ਸੁਣੀਦਾ 
ਹੈ) 
- ਕੇਦਾ ੫, ੪, ੧:੧ (1120) 
“ਸੁਨੀਐ ਬਾਜੈ ਬਾਜ ਸੁਹਾਵੀ। ” (ਸੁਣਦੀ ਹੈ) 
- ਮਲਾ ੫, ੩, ੧":੧ (1266) 


“ਬੇਦ ਪੁਰਾਨ ਤਿਨਿ ਸਿੰਮ੍ਰਿਤਿ ਸੁਨੀਜਾ। ? 


- ਆਸਾ ੫, ੮੯, ੨੧੨ (393) 


- ਗਉਂ ੫, ੧੩੬, ੪:੧ (193) 





771 


- ਆਸਾ ਕਬ, ੩੫, ੧੨ (484) 


ਅਨਹਤ ਸੁੰਨੁ ਕਹਾ ਤੇ ਹੋਈ। ” 

- ਰਾਮ ੧, ਸਿਗੋ ੫੨, ੧੨ (943) 
(2) ਸੁੰਵ, ਕੁਦਰਤ ਦੀ ਜੜ੍ਹ ਹਾਲਤ 
“ਆਪੇ ਕੁਦਰਤਿ ਕਰਿ ਕਰਿ ਦੇਖੈ ਸੁੰਨਹੁ ਸੁੰਨੁ ਉਪਾਇਦਾ। ” 

- ਮਾਰੂ ੧, ਸੋਲਾ ੧੭, ੧:੩ (1037) 
(3) ਆਤਮਾ (ਭਾਵ) ਜੀਵ ਦਾ ਨਿਰਵਿਕਲਪ ਰੂਪ 
“ਸੁੰਨਹਿ ਸੁੰਨੁ ਮਿਲਿਆ ਸਮਦਰਸੀ ਪਵਨ ਰੂਪ ਹੋਇ ਜਾਵਹਿਗੇ। ” 

- ਮਾਰੂ ਕਬ, ੪, ੧:੨ (1103) 


“ਕਬੀਰ ਸਤੀ ਪੁਕਾਰੈ ਚਿਹ ਚੜੀ ਸੁਨੂਹੋ ਬੀਰ ਮਸਾਨ। ” 
- ਸਲੋ ਕਬ, ੮੫੧੧ (1368) 


“ਅੰਮ੍ਰਿਤ ਕਥਨਾ ਸੰਤਸੰਗਿ ਸੁਨੂਆ। ” 
- ਗਉ ੫. ਬਾਅ ੨੫੬ (255) 


“ਸਭ ਉਚ ਬਿਰਾਜਿਤ ਜਨ ਸੁਨੇ। ” 
- ਗਉ ੫, ੧੪੪", ੧:੨ (211) 
“ਗੁਰ ਨਾਨਕ ਨਾਮ ਬਚਨ ਮਨਿ ਸੁਨੇ। ” (ਸੁਣਨ ਨਾਲ) 
- ਗਉਂ ੫. ਸੁਖ ੨੪, ੬:੧੦ (296) 
“ਬੇਦ ਪੁਰਾਨ ਸਿਮ੍ਰਿਤਿ ਸੁਨੇ ਬਹੁ ਬਿਧਿ ਕਰਉ ਬੀਚਾਰੁ । ” (ਸੁਣੇ ਹਨ) 
- ਗਉ ੫. ਥਿਤੀ ੧:੫ (296) 


“ਨੀਦ ਭੂਖ ਸਭ ਪਰਹਰਿ ਤਿਆਗੀ ਸੁੰਨੇ ਸੁੰਨਿ ਸਮਾਵੈ। ” 


- ਆਸਾ ੪, ਛੰਤ ੮, ੩:੪ (442) 


- ਭੈਰ ਨਾਮ, ੧੦, ੧੦੨ (1165) 


“ਕਰਨ ਨ ਸੁਨੈ ਕਾਹੂ ਕੀ ਨਿੰਦਾ। ” 


- ਗਉ ੫. ਸੁਖ ੯, ੧:੫ (274) 
“ਬੇਦ ਸਾਸਤ ਜਨ ਪੁਕਾਰਹਿ ਸੁਨੈ ਨਾਹੀ ਡੋਰਾ। ” (ਸੁਣਦਾ) 
- ਆਸਾ ੫. ੧੫੨, ੨੯੧ (408) 





ਉਹ 


- ਰਾਮ ੧, ਸਿਗੋ ੫੨:੧ (943) 


ਕੁੱਤਾ (ਕੁੱਤੇ ਦਾ ਮਾਸ) ਖਾਣਾ ਵਾਲਾ, ਨੀਚ, ਚੰਡਾਲ 
“ਚਰਨਾਰਬਿੰਦ ਨ ਕਥਾ ਭਾਵੈ ਸੁਪਚ ਤੁਲਿ ਸਮਾਨਿ। ”? 
- ਕੇਦਾ ਰਵਿ, ੧, ੧੨ (1124) 


- ਮਾਰੂ ੫੦ ੨; ੨:੧ (999) 


- ਗਉਂ ੫. ਸੁਖ ੧੨, ੫:੬ (279) 
“ਸੁਪਨ ਕੀ ਬਾਤ ਸੁਨੀ, ਪੇਖੀ ਸੁਪਨਾ ਨਾਮ ਮੰੜੂ ਸਤਿਗੁਰੂ ਦਿੜਾਇਆ। ” (ਸੰਸਾਰ 
ਸੁਪਨਾ ਸੁਣਿਆ ਸੀ) 
- ਕਾਨ ੫, ੧੦, ੧":੨ (1300) 
ਹੋਰ ਰੂਪ: 
ਸੁਪਨਹ - 
“ਰੋਗ ਸੋਗ ਬਿਓਗੰ ਨਾਨਕ ਸੁਖੁ ਨ ਸੁਪਨਹ। ”” (ਸੁਪਨੇ ਵਿਚ) 
- ਗਾਥਾ ੫, ੨੪੧੨ (1361) 


€) 


ਸੁਪਨੰਤਰ --- ਸੁਪਨੇ ਵਿਚ 
“ਧੰਧਾ ਰੋਵੈ ਮੈਲੁ ਨ ਧੋਵੈ ਸੁਪਨੰਤਰੁ ਸੰਸਾਰੋ । ” 
- ਵਡ ੧, ਅਲਾ ੪, ੪:੩ (581) 


ਹੋਰ ਰੂਪ: 

ਸੁਪਨੰਤਰਿ - 

“ਤੂੰ ਕਾਇਆ ਰਹੀਅਹਿ ਸੁਪਨੰਤਰਿ ਤੁਧੁ ਕਿਆ ਕਰਮ ਕਮਾਇਆ। ” (ਭਾਵ 
ਬੇਪਰਵਾਹ) 


- ਗਉਂ ੧, ੧੩, ੩੨ (155) 
“ਦਇਆ ਧਰਮੁ ਅਰੁ ਗੁਰ ਕੀ ਸੇਵਾ ਏ ਸੁਪਨੰਤਰਿ ਨਾਹੀ। ? (ਸੁਪਨੇ ਵਿਚ ਵੀ) 
- ਰਾਮ ਕਬ, ੮, ੪:੨ (971) 


() ਡੂੰਘੀ ਨੀਂਦ ਅਤੇ ਜਾਗਣ ਵਾਲੀ ਅਵਸਥਾ ਦੇ ਵਿਚਕਾਰ ਸੰਸਕਾਰਾਂ ਅਨੁਸਾਰ 
ਪਦਾਰਥਾਂ ਦਾ ਗਿਆਨ ਜਾਗਰਤ ਵਾਂਗੂੰ ਹੋਣਾ, ਝੂਠਾ ਭਰਮਮਈ ਪਸਾਰ, ਵੇਖੋ “ਸੁਪਨ” 
“ਜਗੁ ਸੁਪਨਾ ਬਾਜੀ ਬਨੀ ਖਿਨ ਮਹਿ ਖੇਲੁ ਖੇਲਾਇ। ”” 

- ਸਿਰੀ ੧, ੧੧, ੩੧ (18) 
“ਸਚਾ ਸਬਦੁ ਨ ਪਛਾਣਿਓ ਸੁਪਨਾ ਗਇਆ ਵਿਹਾਇ। ” (ਜੀਵਨ ਜੋ ਸੁਪਨੇ ਸਮਾਨ 
ਸੀ) 

- ਸਿਰੀ ੩, ੫੪, ੩੨ (34) 





773 


“ਰਾਚਿ ਰਹਿਓ ਤੂੰ ਸੰਗਿ ਸੁਪਨਾ। (ਜਗਤ ਜੋ ਸੁਪਨੇ ਵਾਂਗੂੰ ਹੈ) 
- ਰਾਮ ੫, ੨੩, ੧":੪ (889) 
ਹੋਰ ਰੂਪ: 
ਸੁਪਨਾਹਾ - 
“ਰੰਗ ਰਸਾ ਜੈਸੇ ਸੁਪਨਾਹਾ। ”? 
- ਆਸਾ ੫, ੮੬, ੪੧੨ (392) 
ਸੁਪਨਿ - 
“ਸੁਪਨਿ ਇਕੁ ਪਰਤਖਿ ਇਕੁ ਇਕਸ ਮਹਿ ਲੀਣਉ। ” (ਸੁਪਨੇ ਵਿਚ) 
- ਸਵ ੩, ੧੨੩ (1394) 
ਸੁਪਨੁ - 
“-ਗਿਰੰਬਾਰੀ ਵਡ ਸਾਹਿਬੀ ਸਭੁ ਨਾਨਕ ਸੁਪਨੁ ਥੀਆ। ? 
- ਸਿਰੀ ੫, ੭੨, ੪੧੨ (43) 
ਸੁਪਨੇ - 
“ਜਗਿ ਜੀਵਨੁ ਐਸਾ ਸੁਪਨੇ ਜੈਸਾ ਜੀਵਨੁ ਸੁਪਨ ਸਮਾਨੰ। ” 
- ਆਸਾ ਕਬ, ੨੭, ੧੯੧ (482) 
“ਨਰਪਤਿ ਏਕੁ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ। ” (ਸੁਪਨੇ ਵਿਚ) 
- ਸੋਰ ਰਵਿ, ੧, ੨:੧ (657) 
“ਸੁਪਨੇ ਸੇਤੀ ਚਿਤੁ ਮੂਰਖਿ ਲਾਇਆ। ” (“ਜਗਤ? ਜੋ ਸੁਪਨੇ ਸਮਾਨ ਹੈ) 
- ਜੈਤ ੫, ਵਾਰ ੮:੧ (707) 
ਸੁਪਨੈ - 


“ਚੰਦੁ ਸੂਰਜੁ ਦੁਇ ਗੁਫੈ ਨ ਦੇਖਾ ਸੁਪਨੈ ਸਉਣ ਨ ਥਾਉ। ” (ਸੁਪਨੇ ਵਿਚ ਵੀ) 
- ਸਿਰੀ ੧, ੨, ੧੨ (14) 
“ਚੰਚਲੁ ਸੁਪਨੈ ਹੀ ਉਰਝਾਇਓ। ” (ਸੁਪਨੇ ਵਰਗੇ ਸੰਸਾਰ) 
- ਦੇਵ ੫, ੧੫, ੧":੧ (531) 


ਸੁਪਨੋ - 
“ਇਹੁ ਸੰਸਾਰੁ ਸਗਲ ਹੈ ਸੁਪਨੋ ਦੇਖਿ ਕਹਾ ਲੋਭਾਵੈ । ” 

- ਸਾਰ ੯, ੩, ੧੧ (1231) 
(2) (ਸੰ.) ਸੌਣਾ 
“ਜਜਾਗਨ ਤੇ ਸੁਪਨਾ ਭਲਾ ਬਸੀਐ ਪ੍ਰਭੁ ਸੰਗਿ। ” 

- ਬਿਲਾ ੫, ੬੧, ੧":੨ (816) 
ਪੂਗ ਫਲ, ਛਾਲੀ, ਇਕ ਕਰੜਾ ਗੋਲ ਫਲ ਜਿਸ ਨ ਕੁਤਰਕੇ ਪਾਨ ਵਿਚ ਵਰਤਦੇ ਹਨ 

- ਤਿਲੰ ੪, ਅਸ ੨, ੧੩੧ (726) 


- ਰਾਮ ੫, ੯, ੩:੨ (885) 





774 


“ਰਾਤੀ ਹੋਵਨਿ ਕਾਲੀਆਂ ਸੁਪੇਦਾ ਸੇ ਵੰਨ। ” 
- ਸੂਹੀ ੩, ਵਾਰ ੧੩ਸ, ੧, ੨:੧ (789) 
ਸੁਪੇਦੀ - 
“ਰਤਾ ਪੈਨਣੁ ਮਨੁ ਰਤਾ ਸੁਪੇਦੀ ਸਤੁ ਦਾਨੁ । ? 
- ਸਿਰੀ ੧, 2, ੨੧੧ (16) 


(ਸੰ.) ਬਹੁਤ ਖੁਸ਼ 


- ਗਉ ੫. ੧੧੫, ੩:੧ (189) 


- ਸੂਹੀ ੪, ੧੧, ੧੧ (734) 
ਸੁਪ੍ਰਸੰਨੇ - 
“ਗੁਰੁ ਸੁਪੁਸੰਨੇ ਮਿਲੂ ਨਾਹ ਵਿਛੁੰਨੇ ਧਨ ਦੇਦੀ ਸਾਚੁ ਸਨੇਹਾ। ” 
- ਆਸਾ ੫. ਛੰਤ ੪, ੨੭੫ (455) 
ਸੁਪ੍ਰਸੰਨੈ - 
“ਭਵ ਸਾਗਰ ਬੰਧਿਅਉ ਸਿਖ ਤਾਰੇ ਸੁਪ੍ਰਸੰਨੈ। ” 
- ਸਵ ੪, ਸਲ ੧:੪ (1406) 


“ਨਾਨਕ ਹਰਿ ਗੁਨ ਗਾਇ ਲੈ ਸਭ ਸੁਫਨ ਸਮਾਨਉ। ?” 


- ਤਿਲੰ ੯, ੨, ੨੧੨ (727) 
(1) ਚੰਗੇ ਫਲਾਂ ਵਾਲੇ, ਚੰਗੀ ਤਰਾਂ ਫਲੇ ਫੁਲੇ 
“ਨਾਨਕ ਤੇ ਜਨ ਸੁਫਲ ਫਲੇ। ” 
- ਗਉਂ ੫, ੧੨੭, ੪੨ (191) 
ਹੋਰ ਰੂਪ: 
ਸੁਫਲੂ - 
“ਮੋਹਨ ਤੂੰ ਸੁਫਲੁ ਫਲਿਆ ਸਣੁ ਪਰਵਾਰੇ । ” 

- ਗਉ ੫. ਛੰਤ ੨, ੪:੧ (248) 
ਖਿੜਾਓ, ਖੁਸ਼ੀ, ਉਡਾਰੀ (ਦਰਪਣ) ਸਫਾਈ ਵਾਲੇ, ਖਿੜੇ ਹੋਏ (ਸੰਥਿਆ) ਸੁੰਦਰਤਾ 
(ਸ਼ਬਦਾਰਥ); ਹੋਸ਼ ਹਵਾਸ਼ ਸੁੱਧ ਬੁੱਧ (ਮਹਾਨਕੋਸ਼) 

“ਅੰਗ ਸੰਗ ਉਰਝਾਇ ਬਿਸਰਤੇ ਸੁੰਫਿਆ। ” 
- ਫੁਨ ੫, ੧੫੨ (1363) 





ਉਵ 


“ਸੁਬਹ ਨਿਵਾਜ ਸਰਾਇ ਗੁਜਾਰਉ। ”” 
- ਸੂਹੀ ਕਬ, ੩, ੨:੪ (792) 


(1) (ਅ. ਸੁਬਹਾਨ) ਪਵਿਤਰ, ਮੁਬਾਰਕ 
“ਸਭ ਦੁਨੀਆ ਸੁਬਹਾਨੁ ਸਚਿ ਸਮਾਈਐ। ”” 
- ਮਾਝ ੧, ਵਾਰ ੯੭ (142) 
(2) ਅਸਚਰਜਤਾ/ਵਡਿਆਈ ਦਾ ਪਦ 
“ਤੁਧੁ ਸਚੈ ਸੁਬਹਾਨੁ ਸਦਾ ਕਲਾਣਿਆ। ?” 
- ਮਾਝ ੧, ਵਾਰ ੨੬੧ (150) 
ਸੁਬਾਸਕ ---- ਚੰਗੀ ਵਾਸਨਾ/ਖੁਸ਼ਬੂ ਦੇਣ ਵਾਲਾ 
“ਪਾਨ ਕਪੁਰ ਸੁਬਾਸਕ ਚੰਦਨ ਅੰਤਿ ਤਉ ਮਰਨਾ। ? 
੍‌੍ ੍‌੍ - ਆਸਾ ਕਬ, ੫, ੩:੨ (477) 


ਚੰਗੀ ਵਾਸਨਾ, ਸੁਗੰਧ, ਖੁਸ਼ਬੂ 


- ਸਵ ੪, ਨਲ ੩:੪ (1399) 


“ਸੇਵਕ ਸਿਖ ਸਦਾ ਅਤਿ ਲੁਭਿਤ ਅਲਿ ਸਮੂਹ ਜਿਉ ਕੁਸਮ ਸੁਬਾਸੇ। ” 


- ਸਵ ੪, ਮਥੁ ੬:੩ (1404) 


ਸੁਬਿਦਿਆ --- ਸ੍ਰੇਸ਼ਟ/ਉਤਮ ਵਿਦਿਆ/ਗਿਆਨ 
“ਦ੍ਰਿੜੰਤ ਸੁਬਿਦਿਆ ਹਰਿ ਹਰਿ ਕ੍ਰਿਪਾਲਾ। ”” 
- ਸਸ ੫, ੧੪੨੨ (1355) 


(ਸੰ.) ਸ੍ਰੇਸ਼ਟ, ਚੰਗੀ, ਕਲਿਆਣਕਾਰੀ, ਸੁਵਲੀ 
“ਗੁਰਿ ਸੁਭ ਢਿਸਟਿ ਸਭ ਉਪਰਿ ਕਰੀ। ”” 
- ਗਉਂ ੫, ਅਸ ੨, ੮:੧ (236) 
“ਕਿਰਤ ਕਮਾਵਨ ਸੁਭ ਅਸੁਭ ਕੀਨੇ ਤਿਨਿ ਪ੍ਰਭਿ ਆਪਿ। ? (ਚੰਗੀ ਮੰਦੀ) 
- ਗਉਂ ੫. ਬਾਅ ੮ਸ:੧ (251) 
“ਆਉ ਬੈਠੁ ਆਦਰੁ ਸੁਭ ਦੇਊ। ” (ਚੰਗਾ) 
- ਗਉਂ ੫. ਬਾਅ ੧੦:੪ (252) 


'“ਸੁਭੰਤ ਤੁਯੰ ਅਚੁਤ ਗੁਣਗੂੰ, ਪੂਰਨੰ ਬਹੁਲੋ ਕ੍ਰਿਪਾਲਾ। ” 
- ਸਸ ੫, ੫੧ (1354) 
(1) ਨਕਾ ਨਕ/ਲਬਾ ਲਬ/ਚੰਗੀ ਤਰਾਂ ਭਰਿਆ ਹੋਇਆ, ਹੋਰ ਵੇਖੋ “ਸੁਭਰੁ ” 
“ਜਲ ਥਲ ਨੀਰਿ ਭਰੇ ਸਰ ਸੁਭਰ ਬਿਰਥਾ ਕੋਇ ਨ ਜਾਏ ਜੀਉ।” 
- ਮਾਝ ੫, ੩੦, ੨:੩ (103) 
(2) (ਸੰ.) ਚਮਕੀਲਾ, ਉਜਲ ਸ਼ਗਨਾਂ ਦਾ (ਕਪੜਾ) 





776 


““ਸੁਭਰ ਕਪੜ ਭੋਗ ਨਾਨਕ ਪਿਰੀ ਵਿਹੂਣੀ ਤਤੀਆ। ” 
- ਮਾਰੂ ੫. ਵਾਰ ੨੨ਸ, ੫, ੩:੩ (1102) 


੨ ਜਿ 8, ਦਿ, ਉਵ (977) 


“ ਗਹਿਰ ਗੰਭੀਰੁ ਅਥਾਹ ਅਤਿ ਬਡ ਸੁਭਰੁ ਸਦਾ ਸਭ ਬਿਧਿ ਰਤਨਾਗਰੁ । ” 
- ਸਵ ੪, ਮਥੁ ੪:੨ (1404) 


(1) ਲਛਣ, ਧਰਮ, ਪ੍ਰਕ੍ਿਤੀ 
“ਨਾਨਕ ਜਿਉ ਪਾਵਕ ਕਾ ਸਹਜ ਸੁਭਾਉ। ”” 

- ਗਉ ੫. ਸੁਖ ੮, ੧:੧੦ (272) 
(2) ਆਦਰ, ਵਤੀਰਾ 
“ਮਨ ਕਾ ਸੁਭਾਉ ਮਨਹਿ ਬਿਆਪੀ। ” 

- ਗਉ ਕਬ, ੨੮, ੧:੧ (329) 

(3) ਭਾਵ ਤਜਿ ਕੂੜੁ ਕਪਟੁ ਸੁਭਾਉ ਦੂਜਾ ਚਾਕਰੀ ਲੋਕਾਣੀਆ। ” (ਦਵੈਤ ਭਾਵ) 

- ਬਿਲਾ ੧, ਛੰਤ ੨, ੨:੪ (844) 
(4) ਚੰਗੇ ਸੁਭਾ ਵਾਲਾ ਹੋ ਕੇ 
“ਤੁਮ ਸਰਣਾਗਤਿ ਰਹਉ ਸੁਭਾਉ। ” 

- ਰਾਮ ੧, ਅਸ ੬, ੭੨ (906) 


“ਗੁਰ ਸਬਦੀ ਸਾਲਾਹੀਐ ਰੰਗੇ ਸਹਜਿ ਸੁਭਾਇ। ”” (ਸਾਂਤ ਸੁਭਾ) 
- ਸਿਰੀ ੩, ੪੯, ੨੨ (32) 


(2) ਚੰਗੀ ਭਾਵਨਾ ਕਰਕੇ 
“ਆਏ ਸੇ ਪਰਵਾਣੁ ਹਹਿ ਜਿਨ ਗੁਰੁ ਮਿਲਿਆ ਸੁਭਾਇ। ” (ਚੰਗੀ ਭਾਵਨਾ ਕਰਕੇ) 
- ਸਿਰੀ ੫, ੯੮, ੩:੧ (52) 
“ਇਹੁ ਜਗੁ ਜਲਤਾ ਨਦਰੀ ਆਇਆ ਗੁਰ ਕੈ ਸਬਦਿ ਸੁਭਾਇ। ” ਚੰਗੇ ਭਾਵਾਂ ਰਾਹੀ” 
- ਸੋਰ ੪, ਵਾਰ ੨ਸ, ੩, ੧:੩ (643) 
“ਸੁਭਾਇ ਅਭਾਇ ਜੁ ਨਿਕਟਿ ਆਵੈ ਸੀਤੁ ਤਾ ਕਾ ਜਾਇ। ? (ਚੰਗੀ ਭਾਵਨਾ ਨਾਲ) 
- ਮਾਰੂ ੫, ਅਸ ੩, ੭:੧ (1018) 
(“ਮਹਾਨਕੋਸ਼” ਇਥੇ ਸੁਭਾਇ ਦੇ ਅਰਥ ਇਰਾਦਤਨ ਕਰਦਾ ਹੈ) 
(3) ਸੁਭਾਵਿਕ ਹੀ, ਵੇਖੋ “ਸੁਭਾਈ” (1) 
“ਘਟਿ ਘਟਿ ਵਾਜੈ ਕਿੰਗੁਰੀ ਅਨਦਿਨੁ ਸਬਦਿ ਸੁਭਾਇ। ” 
- ਸਿਰੀ ੧, ਅਸ ੧੪, ੮:੧ (62) 
“ਮਾਇਆ ਭੂਲੇ ਸਿਧ ਫਿਰਹਿ ਸਮਾਧਿ ਨ ਲਗੈ ਸੁਭਾਇ। ” (ਕੁਦਰਤੀ ਤਰੀਕੇ ਨਾਲ, 
ਸੁਭਾਵਕ ਹੀ) 
- ਸਿਰੀ ੩, ਅਸ ੨੧, ੫੯੧ (67) 
“ਆਤਮਾ ਅਡੋਲ ਨ ਡੋਲਈ ਗੁਰ ਕੈ ਭਾਇ ਸੁਭਾਇ। ” (ਸੁਭਾਵਿਕ ਭਾਵ/ ਕੁਦਰਤੀ 
ਸੁਭਾ ਅਨੁਸਾਰ) 





ਹੈ 


- ਸਿਰੀ ੪, ਵਾਰ ੧੨ਸ, ੩, ੧:੩ (87) 
“ਕਪਟਿ ਕੀਤੈ ਹਰਿ ਪੁਰਖੁ ਨ ਭੀਜੈ ਨਿਤ ਵੇਖੈ ਸੁਫੈ ਸੁਭਾਇ। ” (ਸੁਭਾਵਕ/ 
ਨਿਰਯਤਨ ਹੀ) 
- ਗੂਜ ੩, ਵਾਰ ੧੦ਸ, ੩, ੨:੨ (512) 
(4) ਪ੍ਰੇਮ ਦੁਆਰਾ, ਵੇਖੋ “ਸੁਭਾਈ” (3) 
“ਮਨ ਜੋ ਇਛੇ ਸੋ ਲਹੈ ਸਚੈ ਸਬਦਿ ਸੁਭਾਇ। ”” 
- ਸਿਰੀ ੪, ਵਾਰ ੧੨ਸ, ੩, ੨੬ (87) 
“ਸੰਤ ਮੰਡਲ ਹਰਿ ਜਸੁ ਕਥਹਿ ਬੋਲਹਿ ਸਤਿ ਸੁਭਾਇ। ? (ਪ੍ਰੇਮ ਨਾਲ) 
- ਗਉ ੫. ਥਿਤੀ ੭ਸ:੧ (298) 
“ਜਿਸ ਕਰਮੁ ਖੁਲਿਆ ਤਿਸੁ ਲਹਿਆ ਪੜਦਾ ਜਿਨਿ ਗੁਰ ਪਹਿ ਮੰਨਿਆ ਸੁਭਾਇ। ” 
(ਪ੍ਰੇਮ ਸਹਿਤ) 
- ਮਾਰੂ ੫, ੧੧, ੫:੧ (1002) 


ਸੁਭਾਇਆ --- (1) ਚੰਗੀ ਤਰਾਂ, ਭਾਇਆ 
“ਕਾਮਣਿ ਵਡਭਾਗੀ ਅੰਤਰਿ ਲਿਵ ਲਾਗੀ ਹਰਿ ਕਾ ਪ੍ਰੇਮੁ ਸੁਭਾਇਆ। ” 
- ਵਡ ੩, ਛੰਤ ੧, ੩:੫ (568) 
“ਫਲਗੁਨਿ ਮਨਿ ਰਹਸੀ ਪ੍ਰੇਮੁ ਸੁਭਾਇਆ। ? (ਚੰਗਾ ਲੱਗਾ/ਭਾ ਗਿਆ) 
- ਤੁਖਾ ੧, ਬਾਰਾ ੧੬:੧ (1109) 
(2) ਸੋਹਣਾ ਲਗਨ ਲੱਗ ਪੈਦਾ ਹੈ 
“ਅੰਮ੍ਰਿਤ ਰਸਿ ਰਾਤਾ ਕੇਵਲ ਬੈਰਾਗੀ ਗੁਰਮਤਿ ਭਾਇ ਸੁਭਾਇਆ। ?” 
- ਮਾਰੂ ੧, ਸੋਲਾ ੧੮, ੮:੩ (1039) 
(1) ਸੁਭਾਵਿਕ ਹੀ ਨਿਰਯਤਨ ਵੇਖੋ “ਸੁਭਾਇ” (3) 
“ਦਰਸਨੁ ਪੇਖਤ ਮਨੁ ਆਘਾਵੈ ਨਾਨਕ ਮਿਲਣੁ ਸੁਭਾਈ ਜੀਉ ।” 
- ਮਾਝ ੫, ੧੪, ੪:੩ (98) 
“ਗਣਤ ਨ ਗਣੀ ਹੁਕਮੁ ਪਛਾਣਾ ਬੋਲੀ ਭਾਇ ਸੁਭਾਈ। ”” 
- ਪੁਭਾ ੧, ਅਸ ੪, ੫:੧ (1344) 


ਹੋਰ ਰੂਪ: 
ਸੁਭਾਏ - 
“ਦੇਖਿ ਪਿਰੁ ਵਿਗਸੀ ਅੰਦਰਹੁ ਸਰਸੀ ਸਚੈ ਸਬਦਿ ਸੁਭਾਏ । ” (ਸੁਭਾਵਿਕ ਹੀ) 
- ਆਸਾ ੩, ਛੰਤ ੬, ੨੫ (439) 


(2) ਚੰਗੀ ਭਾਵਨਾ ਵਾਲਾ 
“ਮੇਰੀ ਹਰਹੁ ਬਿਪਤਿ ਜਨ ਕਰਹੁ ਸੁਭਾਈ । ”” 

- ਗਉ ਰਵਿ, ੧, ੨:੧ (345) 
(ਮਹਾਨਕੋਸ਼ ਅਰਥ 'ਖੁਸ਼ਨਸੀਬੀ” ਕਰਦਾ ਹੈ) 
“ਵਿਸਟੁ ਸੁਭਾਈ ਪਾਇਆ ਮੀਤ। ”” (ਚੰਗੇ ਸੁਭਾ ਵਾਲਾ) 

- ਆਸਾ ੫, ੬, ੨੧੩ (372) 
“ਤੁਮ ਸੁਖਦਾਤੇ ਪੁਰਖ ਸੁਭਾਈ। ” (ਚੰਗਾ ਚਾਹੁਣ ਵਾਲਾ, ਸ਼ੁਭਚਿੰਤਕ) 

- ਸ਼ੂਹੀ ੫, ੭, ੪":੨ (738) 
(3) ਚੰਗੇ ਪ੍ਰੇਮ ਦੁਆਰਾ, ਵੇਖੋ “ਸੁਭਾਇ” (4) 





778 


“ਗੁਰਮੁਖਿ ਜਲੁ ਪਾਂਵੈ ਸੁਖ ਸਹਜੇ ਹਰਿਆ ਭਾਇ ਸੁਭਾਈ। ” 
- ਸੋਰ ੪, ੮, ੨੨ (607) 
“ਹਰਿ ਗੁਣ ਗਾਵਹੁ ਸਦਾ ਸੁਭਾਈ। ” (ਪ੍ਰੇਮ ਨਾਲ) 
- ਸੋਰ ੫, ੫੯, ੧":੧ (623) 
“ਰੂਖੀਂ ਬਿਰਖੀ' ਊਡਉ ਭੂਖਾ ਪੀਵਾ ਨਾਮੁ ਸੁਭਾਈ। ” (ਪ੍ਰੇਮ ਨਾਲ) 
- ਮਲਾ ੧, ਅਸ ੩, ੪:੧ (1274) 
ਹੋਰ ਰੂਪ: 
ਸੁਭਾਏ - 
“ਸਤਸੰਗਤਿ ਮਹਿ ਨਾਮੁ ਹਰਿ ਉਪਜੈ ਜਾਂ ਸਤਿਗੁਰੁ ਮਿਲੈ ਸੁਭਾਏ। ” (ਪ੍ਰੇਮ ਰਾਹੀਂ) 
- ਸਿਰੀ ੩, ਅਸ ੨੨, ੭੧ (68) 
“ਘਰਿ ਬੈਠਿਆਂ ਹਰਿ ਪਾਏ ਸਦਾ ਚਿਤੁ ਲਾਏ ਸਹਜੇ ਸਤਿ ਸੁਭਾਏ। (ਸਚੀ ਭਾਵਨਾ 
ਦੁਆਰਾ) 
- ਗਉ ੩, ਛੰਤ ੫, ੧:੩ (246) 
“ਨਾਨਕ ਨਾਮੁ ਬੀਜਿ ਮਨ ਅੰਦਰਿ ਸਚੈ ਸਬਦਿ ਸੁਭਾਏ । (ਚੰਗੇ ਭਾਵ ਨਾਲ) 
- ਵਡ ੩, ਛੰਤ ੨, ੨:੬ (568) 
(4) ਸੁਭਾ ਅਨੁਸਾਰ, ਸਹਜ ਧਰਮ ਅਨੁਸਾਰ 
“ਜੈਸਾ ਬਾਲਕੁ ਭਾਇ ਸੁਭਾਈ ਲਖ ਅਪਰਾਧ ਕਮਾਵੈ । ” 
- ਸੋਰ ੫, ੬੨, ੨੧੧ (624) 
“ਜੇਤਾ ਆਖਣੁ ਸਾਹੀ ਸਬਦੀ ਭਾਖਿਆ ਭਾਇ ਸੁਭਾਈ। ” (ਸੁਭਾ ਅਨੁਸਾਰ) 
- ਸਾਰ ੪, ਵਾਰ ੧੨, ੧, ੧:੩ (1242) 


“ਗੁਣ ਰਾਮ ਗਾਏ ਮਨਿ ਸੁਭਾਏ ਹਰਿ ਗੁਰਮਤੀ ਮਨਿ ਧਿਆਇਆ। ” 

- ਵਡ ੪, ਘੋੜੀ ੨, ੪:੫ (576) 
(2) ਸੁਭਾਵਕ ਹੀ, ਨਿਰਯਤਨ, ਵੇਖੋ “ਸੁਭਾਈ” (1) 
(3) ਚੰਗੇ ਪ੍ਰੇਮ ਦੁਆਰਾ, ਵੇਖੋ “ਸੁਭਾਈ” (3) 


ਸੁਭਾਖਿਆ --- (1) (ਸੰ.) ਚੰਗੀ/ਮਿਠੀ ਭਾਸ਼ਾ (ਦਰਪਣ), ਸੋਹਣੀਆਂ ਸੋਹਣੀਆਂ ਗੱਲਾਂ (ਸ਼ਬਦਾਰਥ) 
“ਮਿਲਿ ਪ੍ਰੀਤਮ ਅਪਣੇ ਸਦਾ ਰੰਗੁ ਮਾਣੇ ਸਚੈ ਸਬਦਿ ਸੁਭਾਖਿਆ। ” 
- ਆਸਾ ੩, ਛੰਤ ੬, ੩:੪ (440) 
“ਪ੍ਰਭ ਬਾਣੀ ਸਬਦੁ ਸੁਭਾਖਿਆ। ”” 
- ਸੋਰ ੫, ੧੧, ੧":੧ (611) 
“ਸਾਚੈ ਘਰਿ ਸਾਚੈ ਰਖੇ ਗੁਰ ਬਚਨਿ ਸੁਭਾਖਿਆ। ” (ਗੁਰੂ ਦੇ ਬਚਨ/ਉਪਦੇਸ਼ 
ਦੁਆਰਾ ਚੰਗੀ/ ਮਿੱਠੀ ਹੋ ਗਈ) 
- ਮਾਰੂ ੧, ਅਸ ੪, ੫:੩ (1011) 


(2) ਚੰਗੀ ਤਰਾਂ ਬਿਆਨਿਆ ਭਾਵ ਗੁਣ ਗਾਏ 
“ਜਿਨਿ ਹਰਿ ਰਸੁ ਚਾਖਿਆ ਸਬਦਿ ਸੁਭਾਖਿਆ ਹਰਿ ਸਰਿ ਰਹੀ ਭਰਪੂਰੇ । ”” 
- ਵਡ ੩, ਛੰਤ ੧, ੨੫ (568) 


(3) ਚੰਗੀ ਤਰਾਂ ਆਖ ਦਿਤਾ 
“ਜਨ ਨਾਨਕ ਸਾਚੁ ਸੁਭਾਖਿਆ। ” 





779 


- ਸੋਰ ੫, ੭੦, ੨੪ (626) 


“ਸਚੈ ਸਬਦੇ ਸਚੁ ਸੁਭਾਖੀ। ” (ਆਖੀ) 

- ਮਾਰੂ ੩, ਸੋਲਾ ੧੫, ੩:੨ (1058) 
ਸੁਭਾਖੇ - 
“ਘਟਿ ਘਟਿ ਸਬਦੁ ਸੁਭਾਖੇ। ” (ਚੰਗੀ ਤਰਾਂ ਆਖਿਆ ਜਾਣ/ਉਚਾਰਣ ਹੋਣ ਲੱਗ 
ਪਿਆ) 

- ਸੋਰ ੫, ੭੮, ੧:੪ (628) 

ਸੁਭਾਬੈ - 
“ਨਾਨਕੁ ਆਂਥੈ ਸਚੁ ਸੁਭਾਖੈ ਸਚਿ ਰਪੈ ਰੰਗੁ ਕਬਹੁ ਨ ਜਾਵੈ । ” (ਆਖਦਾ/ਬੋਲਦਾ ਹੈ) 

___ - ਰਾਮ ੧, ਸਿਗੋ ੬੫੬ (945) 


“ਧੰਨਿ ਸੁਭਾਗ ਧੰਨਿ ਸੋਹਾਗਾ ਧੰਨਿ ਦੇਤ ਜਿਨਿ ਮਾਨਾਂ। ? 
- ਸਾਰ ੫, ੪੬, ੧:੧ (1213) 


ਹੋਰ ਰੂਪ: 
ਸੁਭਾਗੀ - 
“ਪੂਰਾ ਬੈਰਾਗੀ ਸਹਜਿ ਸੁਭਾਗੀ ਸਚੁ ਨਾਨਕ ਮਨੁ ਮਾਨੰੰ। ” (ਸੁਭਾਵਕ ਹੀ ਵੱਡੇ ਭਾਗਾਂ 


ਵਾਲਾ ਹੈ) 

- ਸੋਰ ੧, ਅਸ ੧, ੮:੪ (635) 
ਪਵਿੱਤਰ, ਉਤਮ, ਭਾਵ ਆਤਮਕ ਸੁਖ, ਵੇਖੋ “ਸੁਬਹਾਨ? 
“ਮਨਮੁਖਿ ਸੁਖੁ ਨ ਪਾਈਐ ਗੁਰਮੁਖਿ ਸੁਖੁ ਸੁਭਾਨੁ । ” 


- ਸਿਰੀ ੧, ੧੯, ੩:੩ (21) 


- ਮਾਰੂ ੫, ੧੧, ੪:੨ (1001) 


“ਮੁਕਤਿ ਭਏ ਗੁਰਿ ਦਰਸੁ ਦਿਖਾਇਆ ਜੁਗਿ ਜੁਗਿ ਭਗਤਿ ਸੁਭਾਵੀ। ” 
- ਮਲਾ ੧, ੪, ੨:੨ (1255) 


- ਭੈਰ ੫, ੩੫, ੩੨ (1145) 


“ਨਦੀਆ ਹੋਵਹਿ ਧੇਣਵਾਂ ਸੁੰਮ ਹੋਵਹਿ ਦੁਧੁ ਘੀਉ।” 
- ਮਾਝ ੧, ਵਾਰ ੯ਸ, ੧, ੧:੧ (141) 





780 


“ਸੁਮੰਤੂ ਸਾਧ ਬਚਨਾ ਕੋਇ ਦੋਖ ਬਿਨਾਸਨਹ। ” 
- ਗਾਥਾ ੫. ੧੧:੧ (1360) 
ਹੋਰ ਰੂਪ: 
ਸੁਮੰਤ੍ਰਿ - 
“ਇਕੁ ਬਿੰਨਿ ਦੁਗਣ ਜੁ ਤਉ ਰਹੈ ਜਾ ਸੁਮੰਤ੍ਰਿ ਮਾਨਵ ਹਿਲਹਿ। ” (ਸ੍ਰੇਸ਼ਟ 
ਮੰਤ੍ਰ/ਉਪਦੇਸ਼ ਨਾਲ) 
- ਸਵ ੩, ੧੪੨੫ (1395) 
(1) ਚੰਗੀ ਮਤ, ਸ੍ਰੇਸ਼ਟ ਬੁਧ, ਚੰਗੀ ਸਮਝ 
“ਏਹ ਸੁਮਤਿ ਗੁਰੁ ਤੇ ਪਾਈ। ” 
੍‌੍ - ਮਾਝ ੫, ੧੬, ੪੧੨ (99) 
(2) ਸਮਝ ਆ ਗਈ ਹੈ 
“ਭਨਤਿ ਨਾਮਦੇਉ ਸੁਮਤਿ ਭਏ । ” 
- ਟੋਡੀ ਨਾਮ, ੨, ੨੭੧ (718) 
(3) ਸੁਭ ਸਿਖਿਆ, ਚੰਗਾ ਉਪਦੇਸ਼ 
“ਕਵਨ ਸੁਮਤਿ ਜਿਤੁ ਹਰਿ ਹਰਿ ਜਪਨਾ। ”” 
-ਬਿਲਾ ੫, ੯, ੧੨ (804) 


- ਗਉ ੧, ਅਸ ੨, ੧:੩ (221) 


“ਹਰਿ ਹਰਿ ਜਪਤ ਅਨੇਕ ਜਨ ਨਾਨਕ ਨਾਹਿ ਸੁਮਾਰ। ” 

- ਗਉਂ ੫. ਬਾਅ ੧੮ਸ:੨(253) 
ਹੋਰ ਰੂਪ: 
ਸੁਮਾਰਿ - 
“ਕੇਵਡੁ ਦਾਤਾ ਆਖੀਐ ਦੇ ਕੈ ਰਹਿਆ ਸੁਮਾਰਿ। ” (ਗਿਣਤੀ ਤੋ ਰਿਹਾ ਹੈ ਭਾਵ 
ਗਿਣਤੀ ਨਹੀ' ਹੋ ਸਕਦੀ) 


- ਸਿਰੀ ੧, ਅਸ, ੧, ੭੧੨ (53) 
“ਇਕਿ ਪਉਣ ਸੁਮਾਰੀ ਪਉਣ ਸੁਮਾਰਿ।”” (ਸੁਆਸਾਂ ਨੂੰ ਗਿਣਨ ਵਿਚ ਪ੍ਰਾਣਾਯਾਂਮ 
ਵਿਚ) 


-ਮਾਝ ੩੧, ਵਾਰ ੧੪ਸ, ੧, ੨:੪ (144) 


“ਇਕਿ ਪਉਣ ਸੁਮਾਰੀ ਪਉਣ ਸੁਮਾਰਿ। ” (ਗਿਣਨ ਵਾਲੇ,ਪ੍ ਰਾਣਾਯਾਮੀ) 
- ਮਾਝ ੧, ਵਾਰ ੧੪ਸ, ੧, ੨:੪ (144) 
ਸੁਮਾਰੁ- 
“ਕਰਤੈ ਕੈ ਕਰਣੈ ਨਾਹੀ ਸੁਮਾਰੁ । ” (ਗਿਣਤੀ) 
- ਜਪੁ ੧, ੧੬੧੬ (3) 





761 


“ਤੇਰੇ ਦਾਨੈ ਕੀਮਤਿ ਨ ਪਵੈ ਤਿਸੁ ਦਾਤੇ ਕਵਣੁ ਸੁਮਾਰੁ। ” (ਲੇਖਾ) 
-ਗਉ ੧, ਸੋਹ ੧, ੨:੨ (12) 
“ਨਾਉ ਸਦਾਏ ਆਪਣਾ ਹੋਵੈ ਸਿਧੁ ਸੁਮਾਰੁ। ” (ਗਿਣਿਆ ਜਾਵੇ, ਸਮਝਿਆ ਜਾਵੇ) 
- ਸਿਰੀ ੧, ੮, ੨੨ (17) 
ਚੰਗੀ ਤਰ੍ਹਾਂ ਮਿਣਿਆ/ਪਰਖਿਆ ਹੋਇਆ, ਚੰਗਾ 
“ਹਰਿ ਲਬਧੋ ਮਿਤ੍ਰ ਸੁਮਿਤੋ । ” 
- ਗਾਥਾ ੫, ੧੩੦੧ (1361) 


“ਸਾਜਨੁ ਬੰਧੁ ਸੁਮਿਤੂ ਸੋ ਹਰਿ ਨਾਮੁ ਹਿਰਦੈ ਦੇਇ। ”” 

- ਗਉ ੫, ੧੭੨", ੩:੧(218) 
ਵਡਿਆਈ ਵਾਲਾ (ਕੋਸ਼): ਵਿਸਥਾਰਮਈ (ਸੰਥਿਆ) ਵੱਡਾ (ਮਹਾਨਕੋਸ਼, ਦਰਪਣ) 
“ਉਚੰ ਤ ਨੀਚੰ ਨਾਨਾ ਸੁਮੂਚੰ। ” 

- ਸਸ, ੫, ੧੨੪੨ (1355) 


“ਦਾਝਿ ਗਏ ਤ੍ਰਿਣ ਪਾਪ ਸੁਮੇਰ। ” 

- ਬਿਲਾ ੫, ੫੧, ੨:੧ (899) 
ਹੋਰ ਰੂਪ: 
ਸੁਮੇਰਿ - 


“ਚੜਿ ਸੁਮੇਰਿ ਢੂਢਿ ਜਬ ਆਵਾ। ” 


- ਗਉ ਕਬ, ਬਾਅ ੨0:੩ (314) 
(2) ਪੁਰਾਣਾ ਅਨੁਸਾਰ ਸੋਨੇ ਦਾ ਬਹੁਤ ਉਚਾ ਪਹਾੜ ਜਿਥੇ ਦੇਵਤਿਆਂ ਦੀਆਂ ਪੁਰੀਆਂ 
ਹਨ। 
“ਮੇਰ ਸੁਮੇਰ ਮੋਰੁ ਬਹੁ ਨਾਚੈ ਜਬ ਉਨਵੈ ਘਨ ਘਨਹਾਰੇ। ” 

- ਨਟ ੪, ਅਸ ੬, ੪੨ (983) 


(1) (ਸੰ.) ਦੇਵਤੇ 
“ਸੁਰ ਸਿਧ ਗਣ ਗੰਧਰਬ ਮੁਨਿ ਜਨ ਸੇਖ ਪੀਰ ਸਲਾਰ। ”” 
- ਸਿਰੀ ੧, ੧੭, ੩:੧ (64) 
(2) ਸੰਗੀਤ ਦੀ ਧੁਨ 
“ਜਤਨ ਕਰੈ ਤਉ ਭੀ ਸੁਰ ਭੰਗ। ”” 
- ਗਉ ੫. ਸੁਖ ੪, ੬:੬(267) 
(3) ਸ੍ਰੇਸ਼ਟ, ਉਚਾ 
“ਤੂ ਪ੍ਰੀਤਮ ਭਾਨੀ ਤੁਹੀ ਸੁਰ ਗਿਆਨਿ। ” 
- ਆਸਾ ੫, ੫੨, ੩੨ (384) 
“-ਿਧਿ ਬੁਧਿ ਸਿਧਿ ਸੁਰ ਗਿਆਨ। ” (ਦਿੱਬ ਗਿਆਨ) 
- ਰਾਮ ੫, ੨੬, ੧:੨ (890) 


ਸੁਰਸਰੀ ---- ਦੇਵਤਿਆਂ ਦੀ ਨਦੀ, ਗੰਗਾ 





782 


“ਸਾਸਤੁ ਬੇਦੁ ਸਿੰਮੂਤਿ ਸਰੁ ਤੇਰਾ ਸੁਰਸਰੀ ਚਰਣ ਸਮਾਣੀ। ”? 
- ਆਸਾ ੩, ਅਸ ੨੩, ੧੧ (422) 
(ਸੰ.) ਗਾਂ 
“ ਸੁਰਹ ਕੀ ਜੈਸੀ ਤੇਰੀ ਚਾਲ। ” 
-ਬਸੰ ਕਬ, ੧, ੧:੧(1196) 
ਹੋਰ ਰੂਪ: 
ਸੁਰਹੀ - 
“ਵੁਠੈ ਘਾਹੁ ਚਰਹਿ ਨਿਤਿ ਸੁਰਹੀ ਸਾਧਨ ਦਹੀ ਵਿਲੋਵੈ । ”” 
- ਮਾਝ ੧, ਵਾਰ ੨੬ਸ, ੧, ੧:੨੭(150) 
(1) ਗਊ, ਵੇਖੋ “ਸੁਰਹ” 
(2) (ਸੰ.) - ਸੁਗੰਧ, ਭਗਤੀ ਨਾਲ ਸੁਗੰਧਤ ਹੋਈ ਬਿਰਤੀ 
“ਅਹਿਨਿਸਿ ਅਖੰਡ ਸੁਰਹੀ ਜਾਇ। ” 
- ਗਉ ਕਬ, ਵਾ ੧:੩ (344) 
(“ਮਹਾਨਕੋਸ਼” ਇਥੇ “ਸੁਰਹੀ” ਦਾ ਅਰਥ ਧੁਨ ਕਰਦੇ ਹਨ। ) 
---- ਕਰਤਵ ਦੀ ਪੂਰੀ ਤਰ੍ਹਾਂ ਪਾਲਣਾ ਸਦਕਾ ਖੁਸ਼ੀ/ਪ੍ਰੰਸਨਤਾ ਸਦਕਾ ਜਿਸ ਦਾ ਚਿਹਰਾ ਲਾਲ 
ਹੋਵੇ: ਜੁੰਮੇਵਾਰੀ ਤੋ" ਬਰੀ 
“ਜਿਥੇ ਓਹੁ ਜਾਇ ਤਿਥੇ ਓਹੁ ਸੁਰਖਰੂ ਓਸ ਕੈ ਮੁਹਿ ਡਿਠੈ ਸਭ ਪਾਪੀ ਤਰਿਆ। ” 
- ਸਿਰੀ ੪, ਵਾਰ ੧੧:੨ (87) 


- ਗਉਂ ਕਬ, ਵਾ, ੬:੩ (344) 


(ਸੰ.) ਸਵਰਗ, ਦੇਵ ਲੋਕ, ਬੈਕੁੰਠ, ਵੇਖੋ “ਸੁਰਗ `ਸੁਰਗੁ ? 
“ਬਿਆਪਤ ਸੁਰਗ ਨਰਕ ਅਵਤਾਰ । ”” 
- ਗਉ ੫, ੮੮, ੧੨ (182) 


“ਕਬੀਰ ਗਰਬੁ ਨ ਕੀਜੀਐ ਦੇਹੀ ਦੇਖਿ ਸੁਰੰਗ। ”” 
- ਸਲੋ ਕਬ, ੪02੧ (1366) 


ਹੋਰ ਰੂਪ: 
ਸੁਰੰਗੜੇ - 
“ਧੰਨੁ ਸੁ ਰਾਗ ਸੁਰੰਗੜੇ ਆਲਾਪਤ ਸਭ ਤਿਖ ਜਾਇ। ” 
- ਰਾਮ ੫. ਵਾਰ ੪ਸ, ੫. ੧੧ (958) 


(2) ਸੋਹਣਾ, ਰੰਗ, ਪ੍ਰੇਮ ਦਾ ਰੰਗ 
“ਸੰਤਤ ਹੀ ਸਤਸੰਗਤਿ ਸੰਗ ਸੁਰੰਗ ਰਤੇ ਜਸੁ ਗਾਵਤ ਹੈ । ” 

- ਸਵ ੪, ਮਥੁ ੩:੧ (1404) 
ਸਵਰਗ/ਬੈਕੁੰਠ ਵਿਚ, ਵੇਖੋ “ਸੁਰਗ ? 





783 


“ਗਾਵਹਿ ਮੋਹਣੀਆਂ ਮਨੁ ਮੋਹਨਿ ਸੁਰਗਾ ਮਛ ਪਇਆਲੇ। ” 
- ਜਪੁ ੧, ੨੭੧੧੧ (6) 


“ਤੇਰਾ ਅੰਤੁ ਨ ਪਾਇਆ ਸੁਰਗਿ ਮਛਿ ਪਇਆਲਿ ਜੀਉ। ” 
- ਸਿਰੀ ੧, ਅਸ ੨੮, ੧੨ (71) 


ਸੁਰਗਿੰਦੂ ---- ਇੰਦਰਲੋਕ, ਸਵਰਗ 
- ਰਾਮ ੫, ੯, ੪:੨ (885) 


“ਗਾਵਨਿ ਤੁਧਨੋ ਮੋਹਣੀਆਂ ਮਨੁ ਮੋਹਨਿ ਸੁਰਗੁ ਮਛੁ ਪਇਆਲੇ। ”” 
- ਆਸਾ ੧, ਸੋਦ ੧:੧੧ (9) 
ਹੋਰ ਰੂਪ: 
ਸੁਰਗੈ - 
“ਸੁਰਗੈ ਦੀਆਂ ਮੋਹਣੀਆਂ ਇਸਤਰੀਆ ਹੋਵਨਿ ਨਾਨਕ ਸਭੋ ਜਾਉ । ”(ਸਵਰਗ 
ਦੀਆਂ) 
- ਮਾਝ ੧, ਵਾਰ ੯ਸ, ੧, ੪:੨ (142) 


“ਕਹੁ ਸੁਰਜਨ ਕਿਤੁ ਜੁਗਤੀ ਧਿਆਈਐ। ” 
- ਬਿਲਾ ੫, ੯੨, ੧":੨ (822) 
ਹੋਰ ਰੂਪ: 
ਸੁਰਜਨਹ - 
“ਦੁਰਬਚਨ ਭੇਦ ਭਰਮੰ ਸਾਕਤ ਪਿਸਨੰ ਤ ਸੁਰਜਨਹ। ”! (ਭਲੇ ਪੁਰਸ਼) 
- ਸਸ ੫, ੪੪੨ (1358) 
ਸੁਰਜਨੂੰ - 
“ਨਾਨਕ ਕੀ ਬੇਨੰਤੀਆ ਹਰਿ ਸੁਰਜਨੁ 
ਦੇਖਾ ਨੈਣ। ” (ਉਤਮ ਪੁਰਸ਼) 
- ਮਾਝ ੫, ਦਿਨ ੧:੯ (136) 
“ਮਾਣੁ ਮਹਤੁ ਕਲਿਆਣੁ ਹਰਿ ਜਸੁ ਸੰਗਿ ਸੁਰਜਨੁ ਸੋ ਪ੍ਰ੍ਭੂ। ” (ਭਲਾ ਪੁਰਸ਼/ਪਤੀ) 
- ਆਸਾ ੫. ਛੰਤ ੭, ੨੩ (457) 


ਸੁਲਝਣਾ, ਛੁਟਣਾ, ਨਿਕਲਣਾ 
“'ਝਝਾ ਉਰਝਿ ਸੁਰਝਿ ਨਹੀ ਜਾਨਾ। ”? 
- ਗਉਂ ੫. ਬਾਅ ੧੫:੧ (341) 


“ਕੁੰਡਲਨੀ ਸੁਰਝੀ ਸਤਸੰਗਤਿ ਪਰਮਾਨੰਦ ਗੁਰੂ ਮੁਖਿ ਮਚਾ। ? (ਸੁਲਝ ਗਈ) 





784 


- ਸਵ ੪, ਗਯੰ ੫:੩ (1402) 


ਦੇਵਤਿਆਂ ਦਾ ਬ੍ਰਿੱਛ ਜੋ ਸਭ ਫਲ ਦਿੰਦਾ ਹੈ: ਪਰੰਪਰਾ ਅਨੁਸਾਰ ਅਜਿਹੇ ਪੰਜ ਬ੍ਰਿਛ ਮੰਨੇ 
ਜਾਂਦੇ ਹਨ: ਮੰਦਾਰ ਪਾਰਜਾਤ, ਸੰਤਾਨ, ਕਲਪ ਬ੍ਰਿਛ ਅਤੇ ਹਰਿਚੰਦਨ, ਹੋਰ ਵੇਖੋ 
“ਸੁਰਿਤਰੁ ” 
“ਸੁਖ ਸਾਗਰੁ ਸੁਰਤਰ ਚਿੰਤਾਮਨਿ ਕਾਮਧੇਨੁ ਬਸਿ ਜਾ ਕੇ। ? 

- ਸੋਰ ਰਵਿ, ੪, ੧:੧ (658) 


(1) ਹੋਸ਼ਵਾਲਾ, ਸਮਝਦਾਰ 
“ਜਿਨਿ ਕੀਤਾ ਬੇਸੁਰਤ ਤੇ ਸੁਰਤਾ। ”” 
- ਗਉਂ ੫, ੭੫, ੨੧੨ (177) 
“ਸੋ ਸੁਰਤਾ ਸੋ ਬੈਸਨੋ ਸੋ ਗਿਆਨੀ ਧਨਵੰਤੁ। ? (ਉਚੀ ਸੁਰਤ ਵਾਲਾ) 
- ਗਉ ੫. ਥਿਤੀ ੧੭:੫ (300) 
“ਕਵਨ ਸੁ ਦਾਨਾ ਕਵਨੁ ਸੁ ਹੋਛਾ ਕਵਨੁ ਸੁ ਸੁਰਤਾ ਕਵਨੁ ਜੜਾ। ” (ਚੇਤੰਨ, 
ਸੁਰਤੀਵਾਨ) 
- ਮਾਰੂ ੫, ਸੋਲਾ, ੧੦, ੬:੩ (1081) 
(2) ਸ੍ਰੋਤਾ, ਸੁਣਨ ਵਾਲਾ 
“ਆਪੇ ਸੁਰਤਾ ਆਪੇ ਜਾਨੁ । ” 
- ਬਿਲਾਂ ੧, ੩, ੧:੨ (795) 


(ਅ.ਸੁਲਤਾਨ) ਬਾਦਸ਼ਾਹ, ਸੁਲਤਾਨ 
“ਸੋ ਸੁਰਤਾਨੁ ਜੁ ਦੁਇ ਸਰ ਤਾਨੈ। ”” 
- ਭੈਰ ਕਬ, ੧੧, ੩:੧ (1160) 


(1) ਸੁਰਤੀ, ਚੇਤੰਨਤਾ, ਸੁਚੇਤਪੁਣਾ 
“ਮੰਨੈ ਸੁਰਤਿ ਹੋਵੇ ਮਨਿ ਬੁਧਿ। ” (ਸੁਰਤੀ/ਉਚੀ) ਹੋ ਜਾਂਦੀ ਹੈ। 
- ਜਪੁ ੧, ੧੩੧ (3) 
“ਮਾਟੀ ਅੰਧੀ ਸੁਰਤਿ ਸਮਾਈ। ”! (ਜੜ੍ਹ ਦੇਹੀ ਵਿਚ ਚੇਤਨਤਾ ਪਾ ਦਿਤੀ ਹੈ) 
- ਮਾਝ ੫. ੧੯, ੨੯੧ (100) 
“ਮੁਈ ਸੁਰਤਿ ਬਾ ਦੁ ਅਹੰਕਾਰੁ । ” 
੍‌ - ਗਉ ੧, ੪, ੨:੩ (152) 
(ਸੰਥਿਆ ਅਰਥ “ਖੇਜ” ਕੀਤਾ ਹੈ) 
(2) ਸਮਝ, ਸੋਝੀ, ਮਤ 
“ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ। ” 
- ਜਪੁ ੧, ੨੩੧ (5) 
“ਸੁਰਤਿ ਹੋਂਵੈ ਪਤਿ ਉਗਵੈ ਗੁਰਬਚਨੀ ਭਉ ਖਾਇ। ? (ਸੋਝੀ ਹੁੰਦੀ ਹੈ, ਸਮਝ 
ਆਉਂਦੀ ਹੈ) 
- ਸਿਰੀ ੧, ੧0, ੪:੨ (18) 


ਹੋਰ ਰੂਪ: 
ਸੁਰਤੀ - 


“ਜੋਰੁ ਨ ਸੁਰਤੀ ਗਿਆਨਿ ਵੀਚਾਰਿ। ? 





785 


- ਜਪੁ੧, ੩੩੫ (7) 
(3) ਧਿਆਨ - 
“ਸਭਿ ਸੁਰਤੀ ਮਿਲਿ ਸੁਰਤਿ ਕਮਾਈ। ”! ( ਧਿਆਨ ਜੋੜਿਆ, ਸਮਾਧੀ ਲਾਈ) 
- ਆਸਾ ੧, ਸੋਦ ੨, ੨:੧ (9) 
“ਫਾਹੀ ਸੁਰਤਿ ਮਲੂਕੀ ਵੇਸੁ। ” (ਧਿਆਨ ਫਸਾਉਣ ਵਿਚ ਹੈ, ਵੇਸ ਕੋਮਲ ਕੀਤਾ 
ਹੋਇਆ ਹੈ) 
- ਸਿਰੀ ੧, ੨੯, ੩:੧ (24) 
(4) ਬ੍ਰਿਤੀ 
“ਜੋਤੀ ਜੋਤਿ ਮਿਲਾਈਐ ਸੁਰਤੀ ਸੁਰਤਿ ਸੰਜੋਗੁ। ” (“ਬ੍ਰਿਤੀ” ਨੂੰ ਉਚੀ ਬਿਰਤੀ ਨਾਲ 
ਮਿਲਾਈਐ) 
- ਸਿਰੀ ੧, ੨0, ੨੧੧ (21) 
(5) ਹੋਸ਼ 
“ਕਦ ਹੀ ਸੁਰਤਿ ਨ ਲਧੀਆ ਮਾਇਆ ਮੋਹੜਿਆ। ”? 
- ਗਉ ੫, ੧੬੯", ੧:੨ (27) 
(6) ਸ੍ਰੋਤ 
“ਨਾਮੈ ਸੁਰਤਿ ਸੁਨੀ ਮਨਿ ਭਾਈ। ”” 
- ਆਸਾ ੪, ੫੮, ੨੧ (367) 
(7) ਖਬਰਗੀਰੀ 
“ਤੁਝ ਬਿਨੁ ਸੁਰਤਿ ਕਰੈ ਕੋ ਮੇਰੀ ਦਰਸਨ ਦੀਜੈ ਖੋਲਿ ਕਿਵਾਰ। ”” 
- ਬਿਲਾ ਕਬ, ੭, ੧:੨ (856) 
(8) ਵਿਚਾਰ 
“ਗੁਣੀ ਗਿਆਨੀ ਸੁਰਤਿ ਬਹੁ ਕੀਨੀ ਇਕੁ ਤਿਲੁ ਨਹੀ ਕੀਮਤਿ ਪਾਇਆ। ” 
- ਕਲਿ ੪, ੧, ੧:੨ (1319) 


ਸਰਤਿਆ --- ਹੋਸ਼ ਵਾਲੇ 
“ਚਉਥੈ ਪਹਰਿ ਸਬਾਹ ਕੈ ਸੁਰਤਿਆ ਉਪਜੈ ਚਾਉ। ”? 
- ਮਾਝ ੧, ਵਾਰ ੧੮ਸ, ੨, ੧੪ (146) 


(1) ਉਚੀ ਸੁਰਤ /ਬ੍ਰਿਤੀ ਵਾਲੇ 
“ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ । ” 
- ਜਪੁ ੧, ੩੫:੧0 (7) 
(2) ਸੁਤੀ/ਵੇਦ ਜਾਣਨ ਵਾਲਿਆਂ ਨੇ, ਗਿਆਨਵਾਨਾਂ ਨੇ 
“ਸਭਿ ਸੁਰਤੀ ਮਿਲਿ ਸੁਰਤਿ ਕਮਾਈ। ”” 


- ਆਸਾ ੧, ਸੋਦ ੨, ੨:੧ (9) 


ਹੋਰ ਰੂਪ: 


ਸੁਰਤਹ - 
“ਗੁਰਮੁਖਿ ਆਖੀ ਗੁਰਮੁਖਿ ਜਾਤੀ ਸੁਰਤ) ਕਰਮਿ ਧਿਆਈ। ” 
-ਸਾਰ ੪, ਵਾਰ ੧੬ਸ, ੨. ੧੫ (1243) 


(3) ਉਚੀ ਬ੍ਰਿਤੀ 





786 


“ਜੋਤੀ ਜੋਤਿ ਮਿਲਾਈਐ ਸੁਰਤੀ ਸੁਰਤਿ ਸੰਜੋਗੁ । ”? 
- ਸਿਰੀ ੧, ੨0, ੨੧੧ (21) 
(4) ਸ਼ੁਤੀ/ਵੇਦਾਂ ਦੇ 
“ਲਖ ਸੁਰਤੀ ਲਖ ਗਿਆਨ ਧਿਆਨ ਪੜੀਅਹਿ ਪਾਠ ਪੁਰਾਣ। ” 
- ਆਸਾ ੧, ਵਾਰ ਦਸ, ੧, ੨:੪ (467) 
(5) ਉਚੀ ਸੁਰਤ ਵਾਲਾ ਭਾਵ ਪ੍ਰਭ 
“ਸੁਰਤੀ ਸੁਰਤਿ ਰਲਾਈਐ ਏਤੁ । ”” 
- ਰਾਮ ੧, ੭, ੧੧ (878) 
(6) ਸਮਾਧੀ (ਧਿਆਨ) ਲਾਣ ਨਾਲ 
“ਨ ਭੀਜੈ ਸੁਰਤੀ ਗਿਆਨੀ ਜੋਗਿ। ? 
- ਸਾਰ ੪, ਵਾਰ ੧ਸ, ੧, ੨:੨ (1237) 
“ਸਭੇ ਸੁਰਤੀ ਜੋਗ ਸਭਿ ਸਭੇ ਬੇਦ ਪੁਰਾਣ। ” (ਬ੍ਰਿਤੀ ਦਾ ਜੋੜਨਾ) 
- ਸਾਰ ੪, ਵਾਰ ੯ਸ, ੧, ੨:੧ (1241) 
(7) ਗਿਆਨ 
“ਸੁਰਤੀ ਕੈ ਮਾਰਗਿ ਚਲਿ ਕੈ ਉਲਟੀ ਨਦਰਿ ਪ੍ਰਗਾਸੀ। ” 
= ਪ੍ਰਭਾ ੧, ੮, ੩੧ (1329) 
(8) ਸਮਝ, ਸੋਝੀ, ਵੇਖੋ “ਸੁਰਤਿ” (2) 
ਹੋਰ ਰੂਪ: 
ਸੁਰਤੇ - 
“ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤੁ ਹੋਇ। ” 
- ਸਾਰ ੪, ਵਾਰ ੭ਸ, ੧, ੨:੨ (1240) 
ਸੁਰਪਤਿ ---- ਦੇਵਤਿਆਂ ਦਾ ਪਤੀ ਭਾਵ ਇੰਦਰ 
“ਰਾਜ ਤੇ ਕੀਟ ਕੀਟ ਤੇ ਸੁਰਪਤਿ ਕਰਿ ਦੋਖ ਜਠਰ ਕਉ ਭਰਤੇ । ” 
- ਮਲਾ ੫, ੪, ੧੧ (1267) 
(ਫ. ਸੁਰਮਾ)ਇਕ ਕਾਲੀ ਚਮਕੀਲੀ ਧਾਤ ਜਿਸਨੂੰ ਬਾਰੀਕ ਪੀਸ ਕੇ ਅੱਖਾਂ ਵਿਚ ਔਸ਼ਧੀ 
ਅਥਵਾ ਅੰਲਕਾਰ ਰੂਪ ਵਿਚ ਪਾਇਆ ਜਾਂਦਾ ਹੈ: ਅੰਜਨ 
“ਧੀਰਜੁ ਧੜੀ ਬੰਧਾਵੈ ਕਾਮਣਿ ਸ੍ਰੀਰੰਗੁ ਸੁਰਮਾ ਦੇਈ। ” 
-ਆਸਾ ੧, ੩੫, ੩੨ (359) 
ਸੁਰਰਿਦ ---- ਨੇਕ ਦਿਲ, ਸ਼ੁਭਚਿੰਤਕ 
“ਮਿਤ ਪੁੜ੍ ਕਲਤ੍ ਸੁਰਰਿਦ ਤੀਨਿ ਮਾਪ ਜਲੰਤ। ”” 
- ਗੂਜ ੫, ੩੦, ੪:੧ (502) 
(1) ਸੁਰੀ ਸੰਪਰਦਾ ਦੇ ਮਨੁੱਖ, ਭਲੇ ਮਨੁੱਖ 
“ਤਿੰਥੈ ਘੜੀਐ ਸੁਰਾ ਸਿਧਾ ਕੀ ਸੁਧਿ। ? 
- ਜਪੁ ੧, ੩੬:੮ (8) 


ਹੋਰ ਰੂਪ: 
ਸੁਰਿ - 
“ਆਖਹਿ ਸੁਰਿ ਨਰ ਮਨਿ ਜਨ ਸੇਵ। ” (ਸੁਰੀ ਨਰ, ਭਲੇ ਪੁਰਸ਼, ਆਤਮਾ) 





767 


- ਜਪੁ ੧, ੨੬:੧੮ (6) 
(2) ਸੁਰਾਂ, ਧੁਨੀਆਂ (ਸਾ, ਰੇ, ਗਾ, ਮਾ, ਪਾ, ਧਾ, ਨੀ) 
“ਪੰਚ ਬਜਿਤੂ ਕਰੇ ਸੰਤੋਖਾ ਸਾਤ ਸੁਰਾ ਲੈ ਚਾਲੈ। ” 
- ਰਾਮ ੫, ੮, ੨੧ (885) 
(3) ਸ਼ਰਾਬ, ਦੇਵਤਿਆਂ ਵਲੋ ਸਮੁੰਦਰ ਰਿੜਕਨ ਸਮੇ” ਨਿਕਲੀ ਇਕ ਵਸਤ 
“ਸੁਰਾ ਅਪਵਿਤੁ ਨਤ ਅਵਰ ਜਲ ਰੇ ਸੁਰਸਰੀ ਮਿਲਤ ਨਹਿ ਹੋਇ ਆਨੰ। ” 
- ਮਲਾ ਰਵਿ, ੧, ੧:੨ (1293) 
(1) ਉਤਮ ਪੁਰਸ਼ ਭਾਵ ਵਾਹਿਗੁਰੂ 
“ਨਾਨਕ ਤਿਨ ਮਿਲਿਆ ਸੁਰਿ ਜਨੁ ਸੁਖਦਾਤਾ ਸੇ ਵਡਭਾਗੀ ਮਾਏ । ? 
- ਗਉ ੫. ਛੰਤ ੪, ੩:੪ (249) 
(2) ਵਡੇ 
“ਤੂ ਸੁਰਿ ਨਾਥਾ ਦੇਵਾ ਦੇਵ। ” 
- ਬਸੰ ੧, ੫, ੧:੩ (1169) 
ਸੁਰਿਤਰੁ ---- ਸਭ ਫਲ ਦੇਣ ਵਾਲਾ ਬ੍ਰਿਛ, ਵੇਖੋ ਸੁਰਤਰ 
“ਸੁਖ ਸਾਗਰ ਸੁਰਿਤਰੁ ਚਿੰਤਾਮਨਿ ਕਾਮਧੇਨ ਬਸਿ ਜਾ ਕੇ ਰੇ। ? 
- ਮਾਰੂ ਰਵਿ, ੨, ੧:੧ (1106) 


“ਭਾਈ ਮੀਤ ਸੁਰਿਦ ਕੀਏ ਬਿਖਿਆ ਰਚਿਆ ਬਾਦੁ । ” 
- ਸਿਰੀ ੫,੯੧, ੧੨ (50) 
ਹੋਰ ਰੂਪ: 
ਸੁਰਿਦਾ - 
“ਸਜਨੁ ਸੁਰਿਦਾ ਸੁਹੇਲਾ ਸਹਜੇ ਸੋ ਕਹੀਐ ਬਡਭਾਗੀ। ”! (ਸੁਹਿਰਦ/ਦਿਲੀ ਸਜਨ) 
- ਸਾਰ ੫, ੬੭, ੧੨ (1217) 
-<= ਵਡੇ ਜੋਗੀ, ਵੇਖੋ “ਸੁਰਿ (2) 
“ਸੁਣਿਐ ਸਿਧ ਪੀਰ ਸੁਰਿਨਾਥੁ । ? 
- ਜਪੁ ੧, ੮:੧ (2) 


ਸੁਰਜ ਨੂੰ 
“ਜਨ ਕਉ ਪ੍ਰੀਤਿ ਲਗੀ ਗੁਰ ਸੇਤੀ ਜਿਉ ਚਕਵੀ ਦੇਖਿ ਸੁਰੀਜੈ। ” 
-ਕਲਿ ੪, ਅਸ ੫, ੫:੧ (1326) 


ਸੁਰੀ /ਦੈਵੀ ਬ੍ਰਿਤੀ ਵਾਲੇ, ਭਲੇ ਪੁਰਸ਼ 
“ਪਾਯਉ ਨਹੀ ਅੰਤੁ ਸੁਰੇ ਅਸੁਰਹ ਨਰ ਗਣ ਗੰਧੂਬ ਖੋਜੰਤ ਫਿਰੇ । ? 

- ਸਵ ੪, ਬਲ ੧:੪ (1405) 
ਜਹਾਂਗੀਰ ਬਾਦਸ਼ਾਹ ਦਾ ਇਕ ਪਠਾਨ ਅਹਿਲਕਾਰ ਜੋ ਪ੍ਰਿਥੀਚੰਦ ਦਾ ਮਿੱਤਰ ਸੀ ਤੇ ਗੁਰੂ 
ਅਰਜਨ ਸਾਹਿਬ ਨੂੰ ਅਕਾਰਨ ਤੰਗ ਕਰਨਾ ਚਾਹੁੰਦਾ ਸੀ। 
“ਸੁਲਹੀ ਤੇ ਨਾਰਾਇਣ ਰਾਖੁ । ” 





788 


- ਬਿਲਾ ੫, ੧0੪, ੧੧ (825) 


ਸੁਲਖਣਾ ---- ਚੰਗੇ ਲਛਣਾਂ ਵਾਲਾ, ਚੰਗਾ, ਸ਼ੁਭ 
“ਭਾਗ ਸੁਲਖਣਾ ਹਰਿ ਕੰਤੁ ਹਮਾਰਾ ਰਾਮ। ? 
- ਬਿਲਾ ੫, ੨, ੧:੧ (846) 
ਹੋਰ ਰੂਪ: 
ਸੁਲਖਣੀ - 
“ਨਾਨਕ ਸਾ ਸੁਆਲਿਓ ਸੁਲਖਣੀ ਜਿ ਰਾਵੀ ਸਿਰਜਨ ਹਾਰਿ। ? (ਚੰਗੇ ਲੱਛਣਾਂ/ਗੁਣਾਂ 
ਵਾਲੀ) 
- ਸਿਰੀ ੪, ਵਾਰ ੧੬ਸ, ੩, ੧:੭ (89) 
ਸੁਲਖਨੀ - 
“ਅਬ ਕੀ ਸਰੂਪਿ ਸੁਜਾਨਿ ਸੁਲਖਨੀ ਸਹਜੇ ਉਦਰਿ ਧਰੀ। ”” 
-ਆਸਾ ਕਬ, ੩੨, ੧੨ (483) 
(ਅ.ਸੁਲਤਾਨ) ਬਾਦਸ਼ਾਹ 
“ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿਠੇ ਖੇਹ। ”” 
- ਸਿਰੀ ੧, ੬, ੪:੨ (16) 
ਹੋਰ ਰੂਪ: 


ਸੁਲਤਾਨਾ - 
“ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ। ” 


- ਆਸਾ ੧, ਵਾਰ ੧੬:੪ (472) 
ਸੁਲਤਾਨਾਂ - 
“ਇਸਤ੍ਰੀ ਪੁਰਖ ਨਿਪਜਹਿ ਮਾਸਹੁ ਪਾਤਿਸਾਹ ਸੁਲਤਾਨਾਂ। ” 
- ਮਲਾ ੧, ਵਾਰ ੨੫ਸ, ੧, ੨੧੯ (1290) 
ਸੁਲਤਾਨੂ - 
“ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ। ”? 
- ਸਿਰੀ ੧, ੧, ੪:੧(14) 
ਸੁਲਤਾਨੇ - 
“ਨਾਮਾ ਸੁਲਤਾਨੇ ਬਾਧਿਲਾ। ” (ਬਾਦਸ਼ਾਹ ਨੇ) 
- ਭੈਰ ਨਾਮ, ੧0, ੧`:੧ (1165) 
ਸੁਲਿਤਾਨ - 
“ਸਾਚਿ ਸੀਲਿ ਚਾਲਹੁ ਸੁਲਿਤਾਨ। ”” 
-ਭੈਰ ਨਾਮ, ੧0, ੨੪੨੨ (1166) 
“ਤੁਮ ਨਿਧਾਨ ਅਟਲ ਸੁਲਿਤਾਨ ਜੀਅ ਜੰਤ ਸਭਿ ਜਾਚੈ । ”” 
- ਸੋਰ ੫, ੧੭, ੪੧੧ (613) 
ਸੁਵੰਨੜੀ ---- ਸੁੰਦਰ, ਕੰਚਨ (ਸੋਨੇ) ਵਰਗੀ 
“ਫਰੀਦਾ ਉਮਰ ਸੁਹਾਵੜੀ ਸੰਗਿ ਸੁਵੰਨੜੀ ਦੇਹ। ” 
-ਰਾਮ ੫, ਵਾਰ ੨੧ਸ, ੫, ੨:੧ (966) 





789 


ਹੋਰ ਰੂਪ: 


ਸੁਵੰਨੀ - 
““ਧਰਣਿ ਸੁਵੰਨੀ ਖੜ ਰਤਨ ਜੜਾਵੀ ਹਰਿ ਪ੍ਰੇਮ ਪੁਰਖੁ ਮਨਿ ਵੁਠਾ। ” 
- ਗਉਂ ੫, ਵਾਰ ੧੭ਸ, ੫, ੧:੧ (322) 


“ਕਈ ਕੋਟਿ ਗਿਰੀ ਮੇਰ ਸੁਵਰਨ ਥੀਵੇ । ? 
- ਗਉ ੫. ਸੁਖ ੧0, ੪:੬ (276) 

ਹੋਰ ਰੂਪ: 
ਸੁਵਰਨੂੰ - 
“ਤੈਸਾ ਸੁਵਰਨੁ ਤੈਸੀ ਉਸੁ ਮਾਟੀ। ”” 

-ਗਉ ੫. ਸੁਖ ੯, ੭੧੫ (275) 
“ਕਬਹੂ ਖਾਟ ਸੁਪੇਦੀ ਸੁਵਾਵੈ । ” 

- ਭੇਰ ਨਾਮ, ੫, ੩੧ (1164) 


“ਦੇਹ ਕੰਠਨ ਜੀਨੁ ਸੁਵਿਨਾ ਰਾਮ। ”? 
- ਵਡ ੪, ਘੋੜੀ ੨, ੨:੧ (576) 


““ਵੈਦਾ ਵੈਦੁ ਸੁਵੈਦੁ ਤੂ ਪਹਿਲਾਂ ਰੋਗੁ ਪਛਾਣੁ । ” 
-ਮਲਾ ੧, ਵਾਰ ੩ਸ, ੨, ੨੯੧ (1279) 


(ਸੰ.) (ਛੋਟੇ, ਕਮਜ਼ੋਰ ਜਿਹਾ ਤੋਤਾ 
“ਤੂੰ ਪਿੰਜਰੁ ਹਉ ਸੂਅਟਾ ਤੋਰ।” 
- ਗਉਂ ਕਬ, ੨, ੨:੧ (323) 


(ਸੰ.) ਸੂਰ, ਵੇਖੋ “ਸੂਕਰ” 
“ਹਕੁ ਪਰਾਇਆ ਨਾਨਕਾ ਉਸੁ ਸੂਅਰੁ ਉਸੁ ਗਾਇ। ” 
- ਮਾਝ ੧, ਵਾਰ ੭ਸ, ੧, ੨੧ (141) 


- ਗਉ ੫. ਬਾਅ ੨੪੯੨ (255) 


- ਰਾਮ ੫, ੧੩, ੧:੨ (886) 


- ਆਸਾ ੧, ਵਾਰ ੫ਸ, ੧, ੨੧੯ (465) 





790 


“ਕਜਲ ਰੇਖ ਨ ਸਹਦਿਆਂ ਸੇ ਪੰਖੀ ਸੂਇ ਬਹਿਠੁ । ” 
- ਸਲੋ ਫਰ, ੧੪:੨ (1378) 
(ਮਹਾਨਕੋਸ਼ ਅਰਥ ਸੂ ਕੇ/ਪ੍ਰਸਤੁਤ ਹੋ ਕੇ ਕਰਦੇ ਹਨ) 
ਕਪੜੇ ਸਿਊਣ ਦਾ ਇਕ ਸੰਦ ਜਿਸ ਦੇ ਇਕ ਸਿਰੇ ਤੇ ਧਾਗਾ ਪਾਉਣ ਲਈ ਨਕਾ ਹੁੰਦਾ 
ਹੈ। 
“ਖਿੰਥਾ ਗਿਆਨ ਧਿਆਨ ਕਰਿ ਸੂਈ ਸਬਦੁ ਤਾਗਾ ਮਥਿ ਘਾਲੈ। ” 
- ਆਸਾ ਕਬ, 2, ੨੯੧ (477) 


““ਸੂਹਟੁ ਪਿੰਜਰਿ ਪ੍ਰੇਮ ਕੈ ਬੋਲੈ ਬੋਲਣਹਾਰੁ । ” 
=ਮਾਰੁ ੧, ਅਸ ੨, ੮:੧ (1010) 


ਝਾੜੂ 
“ਦੇਉ ਸੂਹਨੀ ਸਾਧ ਕੈ ਬੀਜਨੁ ਢੋਲਾਵਉ। ” 
- ਬਿਲਾ ੫, ੫੧, ੧ :੨ (813) 
(1) ਲਾਲ ਰੰਗ ਦੀ, ਸੂਹੀ 
“'ਸੂਹਬ ਸੂਹਬ ਸੂਹਵੀ। 22 
-ਸੂਹੀ ੫, ੧0, ੧੧ (739) 
(2)ਸੂਹੇ ਵੇਸ ਵਾਲੀ 
““ ਸੂਹਬ ਤਾ ਸੋਹਾਗਣੀ ਜਾ ਮੰਨਿ ਲੈਹਿ ਸਚੁ ਨਾਉ। ” 
-ਸੂਹੀ ੩, ਵਾਰ ੨ਸ, ੩, ੨:੧(785) 
ਪ੍ਰੇਮ ਦੇ ਸੂਹੇ ਰੰਗ ਵਿਚ ਰੰਗੀ ਹੋਈ 
“ਲੋਕਾ ਵੇ ਹਉ ਸੂਹਵੀ ਸੂਗ ਵੇਸੁ ਕਰੀ। ” 
- ਸੂਹੀ ੩, ਵਾਰ ੨ਸ, ੩, ੨:੧ (785) 
ਹੋਰ ਰੂਪ: 


ਸੂਹਵੀਏ - 
““ਸੂਹਵੀਏ ਨਿਮਾਣੀਏ ਸੋ ਸਹੁ ਸਦਾ ਸਮਾਲਿ। ” (ਸੂਹੇ ਵੇਸ ਵਾਲੀਏ) 

- ਸੂਹੀ ੩, ਵਾਰ ੧ਸ੩, ੨:੧ (785) 
(ਇਥੇ “ਸੂਹੇ ਵੇਸ ` ਤੋ ਭਾਵ ਕਸੁੰਭੜੇ ਵਾਲੇ ਮਾਇਆ ਦੇ ਕਚੇ ਰੰਗ ਤੋਂ” ਹੈ) 


“ਗਣਤ ਗਣਾਵਣਿ ਆਈਆ ਸੂਹਾ ਵੇਸੁ ਵਿਕਾਰੁ । ” 
(ਮਾਇਆ ਦਾ “ਸੂਹਾ” (ਕਸੁੰਭੜੇ ਵਾਲਾ ਰੰਗ, ਨਾਮ ਦੇ “ਮਜੀਠ” ਵਾਲੇ ਰੰਗਦੇ) 
- ਸਿਰੀ ੧, ਅਸ ੨, ੧:੨ (54) (ਵਿਪਰੀਤ) 
“ਸੂਹਾ ਰੰਗੁ ਵਿਕਾਰੁ ਹੈ ਕੰਤੁ ਨਾ ਪਾਇਆ ਜਾਇ। ” (ਮਾਇਆ ਦਾ ਕਸੁੰਭੜਾ ਰੂਪੀ 
ਰੰਗ) 
- ਸੂਹੀ ੩, ਵਾਰ ੩ਸ, ੩, ੨:੧ (786) 
(“ਸੂਹੇ” ਦੇ ਟਾਕਰੇ ਤੇ ਗੁਰਬਾਣੀ ਵਿਚ “ਲਾਲ” ਰੰਗ ਵੀ ਵਰਤਿਆ ਗਿਆ ਹੈ) 





0. 


ਹੋਰ ਰੂਪ: 
ਸੂਹੈ - 
“ਸੂਹੇ ਵੇਸਿ ਦੋਹਾਗਣੀ ਪਰ ਪਿਰੁ ਰਾਵਣ ਜਾਇ। ” (ਲਾਲ ਸ਼ਗਨਾਂ ਖੁਸ਼ੀਆਂ ਦੇ ਵੇਸ) 

- ਸੂਹੀ ੩, ਵਾਰ ੧ਸ, ੩, ੧:੧ (785) 
“ਮੁੰਧ ਇਆਣੀ ਦੁੰਮਣੀ ਸੂਹੈ ਵੇਸਿ ਲੋਭਾਇ। ” (ਮਾਇਆ ਦੇ ਕਸੁੰਭੜੇ ਵਾਲੇ ਸੂਹੇ 
ਰੰਗ ਦੇ) 

- ਸੂਹੀ ੩, ਵਾਰ ੩ਸ, ੩, ੨:੩ (786) 
ਸੁਕਦੇ ਨਹੀਂ, ਸੋਕੇ ਦਾ ਰੋਗ ਨਹੀਂ ਹੁੰਦਾ 
“ਹਰਿ ਹਰਿ ਕਰਹਿ ਸਿ ਸੂਕਹਿ ਨਾਹੀ ਨਾਨਕ ਪੀੜ ਨ ਖਾਹਿ ਜੀਉ। ”” 

- ਆਸਾ ੧, ਛੰਤ ੪, ੪:੫(438) 


ਸੂਰ ਵੇਖੋ “ਸੂਅਰ” 
“ਕਈ ਕੋਟਿ ਭੂਤ ਪ੍ਰੇਤ ਸੂਕਰ ਮ੍ਰਿਗਾਚ । ” 


- ਗਉ ੫. ਸੁਖ ੧0, ੪:੮ (276) 
ਹੋਰ ਰੂਪ: 
ਸੂਕਰਹ - 
“ਕੂਕਰਹ ਸੂਕਰਹ ਗਰਧਭਹ ਕਾਕਹ ਸਰਪਨਹ ਤੁਲਿ ਖਲਹ । ”” 
- ਸਸ ੫, ੩੩੨ (1357) 


- ਮਾਝ ੫, ੨੬, ੩੪੨ (102) 
“ਜਨਮ ਜਨਮ ਕੇ ਦੂਖ ਨਿਵਾਰੈ ਸੂਕਾ ਮਨ ਸਾਧਾਂਰੈ। ” (ਹਰੀ ਦੇ ਪ੍ਰੇਮ ਤੋਂ ਖਾਲੀ) 
- ਸੋਰ ੫, ੩੪, ੧:੧ (618) 


- ਭੈਰ ੫, ੫, ੨੨ (1137) 


- ਬਸੰ ੫, ੧੮, ੧੨ (1185) 

ਸੂਕੀ - ਸੁਕ ਗਈ 
“ਬਾਤੀ ਸੂਕੀ ਤੇਲੁ ਨਿਖੂਟਾ। ” 

- ਆਸਾ ਕਬ, ੧੧, ੧:੧ (478) 
(1) ਸੁਕ ਗਈ, ਵੇਖੋ “ਸੂਕਾ” 
(2)ਸੂਕੀ, ਪ੍ਰਬਲ ਹੋਈ 
“ਤੀਨਿ ਚਰਣ ਇਕ ਦੁਬਿਧਾ ਸੂਕੀ। ”” 

- ਮਾਰ_੧, ਸੋਲਾ ੪, ੬:੨(1023) 





ਉਨ 


ਸੁਕੀ/ਸੁਕੇ ਹੋਏ 
“ਗੁਰ ਪਰਸਾਦਿ ਪਰਮ ਪਦੁ ਪਾਇਆ ਸੂਕੇ ਕਾਸਟ ਹਰਿਆ। ” 


- ਗੁਜ ੫, ਸੋਦ ੫, ੧੪੨ (10) 


“ਦੁੱਖ” ਦੇ ਵਿਪਰੀਤ, ਅਨੰਦ ਖੁਸ਼ੀ ਵੇਖੋ “ਸੁੱਖ (1) 
“ਦੁਖ ਤਿਸੈ ਪਹਿ ਆਖਅਹਿ ਸੁਖ ਜਿਸੈ ਹੀ ਪਾਸਿ। ? 
੍‌੍ - ਸਿਰੀ ੧, ੫, ੩:੩ (16) 
ਹੋਰ ਰੂਪ: 
ਸੂਖਹੂ - 
“ਸੁਖਹੁ ਦੁਖ ਭਏ ਨਿਤ ਪਾਪ ਕਮਾਇਣੁ । ” 
ਜਾਨਾ - ਆਸਾ ੫, ਛੰਤ ੧੧, ੨੨ (460) 
ਸੂਖਣਹ - 
““ਦੁਰਗਮ ਸਥਾਨ ਸੁਗਮੰ ਮਹਾ ਦੁਖ ਸਰਬ ਸੁਖਣਹ । ”” 
ਰਹ ੍‌ - ਸਸ ੫, ੪੪੧ (1358) 
ਸਥਾਨ 
“ਘਹਿ ਮਹਿ ਸੁਖ ਬਾਹਰਿ ਫੁਨਿ ਸੁਖਾ।” 
ਦੂ ਰਹ - ਆਸਾ ੫, ੫੯, ੧੯੧ (385) 
ਸੂਖਨ - 
“ਸਭ ਦੂਖਨ ਕੋ ਹੰਤਾ ਸਭ ਸੂਖਨ ਕੋ ਦਾਤਾ ਹਰਿ ਪ੍ਰੀਤਮ ਗੁਨ ਗਾਉ । ” 
- ਸਾਰ ੪, ੧0, ੧੨ (1201) 


(1) (ਸੰ.) ਛੋਟਾ 


- ਗਉਂ ੫. ਬਾਅ ੧:੭ (250) 


“ਰਵਿ ਰਹਿਆ ਸਰਬਤ ਠਾਈ ਸੂਖਮੋ ਅਸਥੂਲ। ” (ਕਿਤੇ ਨਿੱਕਾ ਕਿਤੇ ਵੱਡਾ) 
- ਮਾਲੀ ੫, ੬, ੧:੨ (987) 


(2) ਅਦ੍ਿਸ਼ਟ 
“ਸੂਖਮ ਮਹਿ ਜਾਨੈ ਅਸਥੂਲੁ। ” (ਦ੍ਰਿਸ਼ਟਮਾਨ ਸੰਸਾਰ ਉਸ ਅਦ੍ਰਿਸ਼ਟ ਹਰੀ ਵਿਚ ਹੀ 
ਹੈ) 

- ਗਉ ੫. ਸੁਖ ੯, ੪:੮ (274) 


` ਮਾਝ ੫, ੨੮, ੧:੨ (102) 
(3) ਨਿਰਗੁਣ ਸਰੂਪ 
“ਆਪਹਿ ਸੂਖਮ ਆਪਹਿ ਅਸਥੂਲ। ”” 





ਤੀ 


-ਸਾਰ ੫, ਅਸ ੨, ੮:੪ (1236) 

ਹੋਰ ਰੂਪ: 
ਸੂਖਮੁੰ - 
“ਨਾਨਕ ਸੋ ਸੁਖਮੁ ਸੋਈ ਅਸਥੁਲੁ। ” (ਜੋਤ ਰੁਪ) 

ਤੁ ਮੰ __> ਗਉ ੫. ਸੁਖ ੧੪, ੫:੧0 (281) 
(4) ਕੋਮਲ, ਬਾਰੀਕ 
“ਭਸਮ ਲਗਾਇ ਤੀਰਥ ਬਹੁ ਭ੍ਰਮਤੇ ਸੂਖਮ ਦੇਹ ਬੰਧਹਿ ਬਹੁ ਜਟੂਆ। ” 
(ਦੇਹ ਹੌਲੀ ਕਰਕੇ ਜਟਾਂ ਨਾਲ ਬੰਨ ਲੈਂਦੇ ਹਨ) 


- ਸੁਖ ੫, ੧੧੨ (1329) 


ਸੁਖ, ਆਰਾਮ 
“ਆਨ ਸੂਖਾ ਨਹੀ ਅਵਹਿ ਚੀਤਿ। ”” 
- ਗਉਂ ੫, ੧੫੧, ੩:੨ (196) 


ਮਰ ਘਾ ਆ ਨ ਦਾ ਦੀ 
- ਮਾਝ ੩, ਅਸ ੮, ੩:੩ (113) 
““ਸੂਖਿ ਅਰਾਧਨੁ ਦੂਖਿ ਅਰਾਧਨੁ ਬਿਸਰੈ ਨ ਕਾਹੂ ਬੇਰਾ। "(ਸੁੱਖ ਵਿਚ) 
- ਜੈਤ ੫, ੪, ੧:੧ (700) 
ਹੋਰ ਰੂਪ: 
ਸੂਖੀ- 
““ਸੂਖੀ ਹੂੰ ਸੁਖੁ ਪਾਇ ਮਾਇ ਨ ਕੀਮ ਗਣੀ। ”” (ਸੁੱਖ ਹੀ ਸੁਖ) 
- ਆਸਾਂ ੫, ੧0੫, ੨੨ (397) 
““ਸੂਖੀ ਕਰੈ ਪਸਾਉ ਦੂਖ ਵਿਸਾਰਸੀ। ” (ਸੁੱਖਾਂ ਦੀ ਦਾਤ ਦੇਵੇ) 
- ਸੂਹੀ ੧, ੫, ੧੨ (729) 


-ਮਾਝ ੫, ੩0, ੨:੧ (103) 
“ਮਨ ਸਗਲ ਕਉ ਹੋਆ ਸੂਖੁ। ” (ਸਾਰੇ ਮਨ ਨੂੰ ਸ਼ਾਂਤੀ/ਸੁਖ ਮਿਲਿਆ) 
- ਆਸਾ ੫, ੧00, ੧੨੨ (395) 
ਸੂਖੇ- 
“ਨਾਮ ਜਪਤ ਮਨੁ ਨਿਰਮਲ ਹੋਵੈ ਸੁਖੇ ਸੁਖਿ ਗੁਦਾਰਨਾ। ”” 
.-.ਹ - ਰਾਮ ੫, ਅਸ ੫, ੪:੧ (915) 


“ਮੁਖਿ ਝੂਠੈ ਝੂਠੁ ਬੋਲਣਾ ਕਿਉ ਕਰਿ ਸੂਚਾ ਹੋਇ। ” 
- ਸਿਰੀ ੧, ਅਸ ੫, ੧੨ (56) 


ਸੂਚਾਚਾਰੀ --- ਸਚ/ਪਵਿੱਤਰ/ ਉਚੇ ਆਚਾਰ ਵਾਲਾ 
“ਸਬਦਿ ਮਿਲੇ ਸੇ ਸੂਚਾਚਾਰੀ ਸਾਚੀ ਦਰਗਹ ਮਾਨੇ । ” 





794 


- ਪ੍ਰਭਾ ੧, ੧੬, ੩੧ (1332) 
- ਗਉ ੧, ਅਸ ੮, ੨੨ (224) 


“ਮਨਿ ਮੁਖਿ ਸੂਚੇ ਜਾਣੀਅਹਿ ਗੁਰਮੁਖਿ ਜਿਨਾ ਗਿਆਨੁ । ” 

- ਸਿਰੀ ੧, ਅਸ ੪, ੪੩ (55) 
“ਤਨਿ ਮਨਿ ਸੂਚੈ ਸਾਚੁ ਸੁ ਚੀਤਿ। ” 
“ਨਿਰਮਲ ਨਿਰਮਲ ਸੂਚਾ ਸੂਚੋ ਸੂਚਾ ਸੂਚੋ ਸੂਚਾ। ” 

- ਬਿਲਾ ੫, ੮੭, ੪:੧ (821) 


- ਗਉਂ ੧, ਅਸ ੨, ੮:੨ (221) 


(2) ਪਵਿੱਤਰਤਾ, ਸੁਚ 
“ਕਬੀਰ ਲੇਖਾ ਦੇਨਾ ਸੁਹੇਲਾ ਜਉ ਦਿਲ ਸੂਚੀ ਹੋਇ। ” 
- ਸਲੋ ਕਬ, ੨0੧੧ (1375) 


< 


ਸਮਝ, ਸੋਝੀ 
“ਐਸਾ ਮੇਰਾ ਮਨੁ ਬਿਖਿਆ ਬਿਮੋਹਿਆ ਕਛੁ ਆਰਾ ਪਾਰੁ ਨ ਸੁਝ। ” 
- ਗਉ ਰਵਿ, ੧, ੧:੨ (346) 
“ਬਿਕਾਰ ਮਾਇਆ ਮਾਦਿ ਸੋਇਓ ਸੁਝ ਬੂਝ ਨ ਆਵੈ” (ਹੋਸ਼) 
.-.ਹ - ਆਸਾ ੫, ੧੫੨, ੧:੧ (408) 


ਹੋਰ ਰੂਪ: 

ਸੂਝਈ- 

“ਬਿਨੁ ਗੁਰ ਪੰਥ ਨ ਸੂਝਈ ਕਿਤੁ ਬਿਧਿ ਨਿਰਬਹੀਐ। ”” (ਸੁਝਦਾ, ਸਮਝ ਆਉਦਾ) 
- ਗਉ ੧, ਅਸ ੧੮, ੨:੨ (229) 


ਸੁਝਏ- 
“ਓਹੁ ਸਬਦਿ ਸਮਾਏ ਆਪੁ ਗਵਾਏ ਤ੍ਰਿਭਿਵਣ ਸੋਝੀ ਸੂਝਏ । ”(ਸੁਝੀ ਜਾਂਦੀ/ ਆ 
ਜਾਂਦੀ ਹੈ) 
- ਬਿਲਾ ੧, ਛੰਤ ੨, ੩:੪ (844) 

ਸੂਝਸਿ - 
“ਰਾਤਿ ਅਨੇਰੀ ਸੂਝਸਿ ਨਾਹੀ ਲਜੁ ਟੂਕਸਿ ਮੂਸਾ ਭਾਈ ਰੇ। ” (ਸੁਝਦਾ/ਸਮਝ 
ਆਉਦਾ) 

-ਗਉ ੧, ੧੬, ੨:੨ (156) 
ਸੂਝਤ- 
“ਮਦਿ ਮਾਇਆ ਕੈ ਭਇਓ ਬਾਵਰੋ ਸੂਝਤ ਨਹ ਕਛੁ ਗਿਆਨਾ। ” 

- ਸੋਰ ੯, ੭, ੨੧੧ (633) 
ਸੂਝਤੇ - 





795 


“ਆਂਟ ਸੇਤੀ ਨਾਕੁ ਪਕੜਹਿ ਸੂਝਤੇ ਤਿਨਿ ਲੋਅ। ” (ਸੁਝ ਪਏ ਹਨ) 
- ਧਨਾ ੧, ੮, ੨੧ (663) 


ਸੂਝਿ - 
“ਸਮਝ ਸੂਝਿ ਸਹਜ ਘਰਿ ਹੋਵਹਿ। ” 


- ਆਸਾ ੧, ਅਸ ੪, ੧ (413) 
ਸੂਝਿਆ - 
“ਤਬ ਤੇ ਇਸ ਨੌ ਸਭੁ ਕਿਛੁ ਸੂਝਿਆ। ” (ਸਮਝ ਆਇਆ) 
- ਗਉਂ ੫, ਅਸ ੧, ੫:੪ (235) 
ਸੂਝੀ- 
“ਸਿਮਰਤ ਨਾਮੁ ਕੋਟਿ ਉਜੀਆਰਾ ਬਸਤੁ ਅਗੋਚਰ ਸੂਝੀ। ” 
- ਗੂਜ ੫, ੭, ੩੨ (497) 
“ਲਪਟਿ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨ ਸੂਝੀ। ” (ਦਿਸਦਾ) 
- ਧਨਾ ੫, ੬, ੧੨ (672) 
ਸੂਝੈ- 
“ਮਨਮੁਖਿ ਕਿਛੂ ਨ ਸੂਝੇ ਅੰਧੁਲੇ ਪੂਰਬਿ ਲਿਖਿਆ ਕਮਾਇ। ”” 
- ਸਿਰੀ ੪, ਵਾਰ ੯ਸ, ੩, ੧:੫ (85) 
“ਲਾਲਚੁ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਝੈ। ” (ਦਿਸਦਾ) 
- ਸਿਰੀ ਬੇਣੀ, ੧, ੫:੨ (93) 
“ਮੂਰਖੁ ਹੋਇ ਨ ਆਖੀ ਸੂਝੈ । ” (ਦਿਸਦਾ) 


- ਆਸਾ ੧, ਅਸ ੫. ੬੧ (414) 


(ਸੰ.) ਸੂਤਰ,ਧਾਗਾ ਡੋਰੀ, ਵੇਖੋ “ਸੂਤੁ” 
“ਸਾਠ ਸੁਤ ਨਵ ਖੰਡ ਬਹਤਰਿ ਪਾਟੁ ਲਗੋ ਅਧਿਕਾਈ। ”? 
੍‌੍ - ਗਉ ਕਬ, ੫੪, ੧:੨ (335) 
“ਇਹੁ ਜਗੁ ਤਾਗੋ ਸੁਤ ਕੋ ਭਾਈ ਦਹ ਦਿਸ ਬਾਧੋ ਮਾਇ। ” (ਸੂਤਰ ਦਾ) 
ਵੇ - ਸੋਰ ੧, ਅਸ ੨, ੬:੧ (635) 
“ਸੂਤ ਬਿਨਾ ਕੈਸੇ ਮਣੀ ਪਰੋਈਐ। ” (ਡੋਰੀ) 
- ਗੋਂਡ ਕਬ, ੯, ੨੨ (872) 
““ਸੂਤੈ ਸੂਤ ਮਿਲਾਏ ਕੋਰੀ। ” (ਸੁਰਤ ਰੂਪੀ ਸੂਤ) 
- ਗਉ ਕਬ, ੩੬, ੪:੨ (484) 


-ਗਉਂ ੩, ਅਸ ੧, ੪: (229) 


- ਗਉ ੩, ਅਸ ੧, ੧:੧ (229) 
(2) ਪ੍ਰਸੂਤ ਸਮੇ ਦੀ ਅਸ਼ੁਧੀ 
“ਜਨਮੇ ਸੂਤਕੁ ਮੂਏ ਫੁਨਿ ਸੂਤਕੁ ਸੂਤਕਿ ਪਰਜ ਬਿਗੋਈ। ” 





796 


“ ਗਉ ਕਬ, ਅਸ ੪੧, ੧:੧ (331) 
ਹੋਰ ਰੂਪ: 


ਸੂਤਕੁ - 
“ਜੇ ਕਰਿ ਸੁਤਕੁ ਮੰਨੀਐ ਸਭ ਤੈ ਸੂਤਕੁ ਹੋਇ। ” 
੍‌ - ਆਸਾ ੧, ਵਾਰ ੧੮ਸ, ੧, ੧੧ (472) 
“ਸਭੋ ਸੁਤਕੁ ਭਰਮੁ ਹੈ ਦੂਜੈ ਲਗੈ ਜਾਇ। ”” 
੍‌੍ ੍‌੍ - ਆਸਾ ੧, ਵਾਰ ੧੮ਸ, ੧, ੩:੧ (472) 


ਸੂਤਧਾਰੀ ---- ਸੂਤਰ ਦੀ ਡੋਰੀ 
“ਮਨੁ ਮੋਤੀ ਜੇ ਗਹਣਾ ਹੋਂਵੈ ਪਉਣੁ ਹੋਵੇ ਸੂਤਧਾਰੀ। ” 


-ਆਸਾ ੧, ੩੫, ੧੧ (359) 


---- ਧਾਗੇ ਨੂੰ ਹੱਥ ਵਿਚ ਰੱਖਣ ਵਾਲਾ 
“ਆਪੇ ਹੀ ਸੂਤਧਾਰੁ ਹੈ ਪਿਆਰਾ ਸੂਤੁ ਖਿੰਚੇ ਢਹਿ ਢੇਰੀ ਹੋਇ। ” 
- ਸੋਰ ੪, ੨, ੧:੩ (605) 


- ਬਿਲਾ ੧, ਛੰਤ ੨, ੨:੧ (844) 


“ਮਨਮੁਖਿ ਸੂਤਾ ਮਾਇਆ ਮੋਹਿ ਪਿਆਰਿ। ” 
- ਗਉ ੩, ੩0, ੧:੧ (160) 
“ਤੁਮਰੇ ਭਾਣੈ ਭਰਮਿ ਮੋਹਿ ਮੋਹਿਆ ਜਾਗਤੁ ਨਾਹੀ ਸੂਤਾ। ” 
- ਗਉ ੫, ੧੩0', ੨:੨ (207) 
“ਜਗ ਸੂਤਾ ਮਰਿ ਆਵੈ ਜਾਇ। ” (ਅਗਿਆਨਤਾ ਦੀ ਨੀਂਦ ਵਿਚ ਸੁੱਤਾ) 
- ਰਾਮ ੧, ਅਸ ੩, ੬:੩ (904) 
“ਤਪੇ ਰਖੀਸਰ ਮਾਇਆ ਮਹਿ ਸੂਤਾ। ” (ਮਗਨ) 
- ਭੈਰ ਕਬ, ੧੩, ੩:੩ (1160) 
““ਮੰਦਲੂ ਨ ਬਾਜੈ ਨਟੁ ਪੈ ਸੂਤਾ। ” (ਸੁਤਾ) 
-ਆਸਾ ਕਬ, ੧੨, ੧:੨ (478) 
(ਮਹਾਨਕੋਸ਼ ਇਥੇ “ਸੂਤਾ” ਦੇ ਅਰਥ “ਸਹੀ ਦਰੁਸਤ” ਕਰਦਾ ਹੈ ।) 
(1) ਸੂਤਰ/ਮਰਯਾਦਾ/ਨਿਯਮ/ਹੁਕਮ 
“ਸੰਤੋਖੁ ਥਾਪਿ ਰਖਿਆ ਜਿਨਿ ਸੂਤਿ। ” 
- ਜਪੁ ੧, ੧੬:੮(3) 
(2) ਧਾਗੇ (ਪ੍ਰਮਾਤਮਾ ਦੀ ਚੇਤਨ-ਸਤਾ ਰੂਪੀ) 
“ਏਕੈ ਸੂਤਿ ਪਰੋਏ ਮਣੀਏ। ” 
- ਰਾਮ ੫, ੧੨, ੩:੧ (886) 


<<<= ਹੇ ਸੁਤੇ ਹੋਇਓ 
“ਜਾਗਹੁ ਜਾਗਹੁ ਸੂਤਿ ਹੋ ਚਲਿਆ ਵਣਜਾਰਾ। ” 





114 


-ਆਸਾ ੧, ਅਸ ੧੩, ੧੪੧ (418) 


(1)ਸੁਤੀ ਹੋਈ 
“ਸੇਜੈ ਕੰਤ ਮਹੇਲੜੀ ਸੂਤੀ ਬੂਝ ਨ ਪਾਇ। ” 
- ਸਿਰੀ ੧, ਅਸ ੨, ੮:੧ (54) 
(2) ਭੋਗਦੀ ਹੈ 
“ਸੇਵਕ ਤਜਿ ਜਗਤ ਸਿਉ ਸੂਤੀ। ” 


- ਗੋਂਡ ਕਬ, ੮, ੨੨ (872) 


(1) ਧਾਗਾ, ਡੋਰੀ, ਵੇਖੋ “ਸੂਤ” 
“ਤੂੰ ਸੂਤੁ ਮਣੀਏ ਭੀ ਤੂੰ ਹੈ। ” 


-ਮਾਝ ੫. ੨੮, ੨੧102) 
“ਸਾਕਤ ਸੂਤੁ ਬਹੁ ਗੁਰਝੀ ਭਰਿਆ ਕਿਉ ਕਰਿ ਤਾਨੁ ਤਨੀਜੈ । ” (ਜੀਵਨ ਰੂਪ 
ਧਾਗਾ) 
- ਕਲਿ ੪, ਅਸ ੨, ੬:੧ (1324) 
(2) ਜਨੇਊ 
“ਖਲੜੀ ਖਪਰੀ ਲਕੜੀ ਚਮੜੀ ਸਿਖਾ ਸੂਤੁ ਧੋਤੀ ਕੀਨ੍ਹੀ। ” 
-ਆਸਾ ੪, ੩੩, ੪:੧ (358) 
(3) ਠੀਕ ਠਾਕ 
“ਬਾਹਰਿ ਸੂਤੁ ਸਗਲ ਸਿਉ ਮਉਲਾ। ”” 
- ਆਸ ੫. ੫੪, ੧੧ (384) 
(4) ਸੂਤਰ 
“ਹਮ ਘਰਿ ਸੂਤੁ ਤਨਹਿ ਨਿਤ ਤਾਨਾ ਕੰਠਿ ਜਨੇਊ ਤੁਮਾਰੇ । ” 
-ਆਸਾ ਕਬ, ੨੬, ੧:੧ (482) 
-<-- ਪੁਤਲੀਆਂ ਦੀ ਡੋਰੀ ਜਿਸ ਦੇ ਹੱਥ ਹੈ, ਮੰਚ ਪ੍ਰਬੰਧਕ 
““ਥਾਕਾ ਮਨੁ ਕੁੰਚਰ ਉਰ ਥਾਕਾ ਤੇਜੁ ਸੂਤੁਧਰਿ ਰਮਤੇ । ” 


-ਆਸਾ ਕਬ ੧੮, ੪:੨ (480) 


(1) ਸੁਤਾ ਹੋਇਆ/ਪਿਆ 
““ਸੂਤੇ ਕਉ ਜਾਗਤੁ ਕਹੈ ਜਾਗਤ ਕਉ ਸੂਤਾ। ” 
-ਗਉ ੧, ਅਸ ੨, ੪:੧(229) 
““ਏ ਸੂਤੇ ਅਪਣੈ ਅਹੰਕਾਰੀ। ” (ਅਗਿਆਨਤਾ ਦੀ ਨੀਦ ਸੁਤੇ) 
-ਭੈਰ ੩, ੨, ੧੨ (1128) 
(2) ਮਸਤ, ਖਚਿਤ 
“ਦੂਜੇ ਭਾਇ ਸੂਤੇ ਕਬਹੁ ਨ ਜਾਗਹਿ ਮਾਇਆ ਮੋਹ ਪਿਆਰ। ” 
-ਬਿਲਾ ੪, ਵਾਰ ੭ਸ, ੩, ੩:੬ (852) 


-ਗਉ ਕਬ, ੩੬, ੪:੨(484) 





798 


“ਸਗਲ ਸਮਨਗ੍ਰੀ ਤੁਮਰੈ ਸੂਤ੍ਰਿ੍‌ ਧਾਰੀ। ” 
-ਗਉ ੫. ਸੁਖ੪, ੮:੭ (268) 


(1) (ਸੰ.) ਚੌਥਾ ਵਰਣ, ਨੀਵੀ ਜਾਤ, ਵੇਖੋ ਸੂਦੁ 
“ਤੁਮ ਕਤ ਬ੍ਰਾਹਮਣ ਹਮ ਕਤ ਸੂਦ । ”` 
-ਗਉ ਕਬ,?੭, ੩: ੧ (324) 


ਨੀਵੀ' ਜਾਤ ਵਾਲੀ ਇਸਤ੍ਰੀ, ਸ਼ੂਦਰਨੀ 
“ਅਧਮ ਚੰਡਾਲੀ ਭਈ ਬ੍ਰਾਹਮਣੀ ਸੂਦੀ ਤੇ ਸ੍ਰੇਸ਼ਟਾਈ ਰੇ । ” 
-ਆਸਾ ੫, ੪੪, ੧:੧ (381) 


(1)ਸੂਦਰ, ਨੀਵੀਂ ਜਾਤ ਦਾ ਮਨੁੱਖ 
““ਸੂਦੁ ਵੈਸੁ ਪਰ ਕਿਰਤਿ ਕਮਾਵੈ । ” 

-ਗਉਂ ੪, ੩੯, ੩:੨ (164) 
ਹੋਰ ਰੂਪ: 
ਸੂਦ 

-ਆਸਾ ੧, ਵਾਰ ੧੨ਸ, ੨, ੩:੨ (469) 

(2)(ਸੂਦ) ਵਿਆਜ _ _ 
“ਨਿਤ ਸਉਦਾ ਸੂਦੁ ਕੀਚੈ ਬਹੁ ਭਾਤਿ ਕਰਿ ਮਾਇਆ ਕੈ ਤਾਈ। ”” 

-ਗਉਂ ੪, ੪੮, ੩:੧ (166) 


-ਗਉ ੫. ਸੁਖ ੪, ੧:੬(266) 


“ਸੁਆਨ ਪੂਛ ਜਿਉ ਭਇਓ ਨ ਸੂਧਉ ਬਹੁਤ ਜਤਨੁ ਮੈ ਕੀਨਉ। ” 
-ਸੋਰ ੯,੯, ੩:੧ (633) 


-ਗਉ ਕਬ ਵਾ, ੪:੪ (344) 


-ਰਾਮ ੫, ੫੪, ੨:੨(900) 


“ਸ਼ੂਧੇ ਸ਼ੂਧੇ ਰੇਗਿ ਚਲਹੁ ਤੁਮ ਨਤਰ ਕੁਧਕਾ ਦਿਵਈਹੈ ਰੇ । ” 
-ਬਿਲਾ ਕਬ, ੧, ੧:੨ (855) 





॥ 


“ਸੁਆਨ ਪੂਛ ਜਿਉ ਹੋਇ ਨ ਸ਼ੂਧੋ ਕਹਿਓ ਨ ਕਾਨ ਧਰੈ । ” 
=ਦੇਵ ੯, ੧, 22੧ (536) 


ਸੁੰਨਾ, ਨਿਰਜਨ, ਵਸ੍ਰੋ ਤੋ ਵਿਹੂਣਾ, ਉਜੜਿਆ 
“ਨਾਮ ਬਿਨਾ ਸੂਨਾ ਘਰੁ ਬਾਰੁ । ” 
-ਬਸੰ ੧, ਅਸ ੧, ੬:੪ (1187) 
ਹੋਰ ਰੂਪ: 
ਸੂੰਨਾ- 
“ਤੇਲ ਜਲੇ ਬਾਤੀ ਠਹਰਾਨੀ ਸੂੰਨਾ ਮੰਦਰੁ ਹੋਈ। ” 
-ਆਸਾ ਕਬ, ੯, ੧:੨ (477) 


-ਗਉ ੫, ੮੯, ੨:੪ (182) 
“ਨਾਮ ਬਿਹੂਨ ਸੂਨੇ ਸੇ ਮੁਖਾ। ”(ਅਫਲ) 
-ਗਉ ੫, ੧੩੪, ੧:੨ (192) 
ਸੂਨੋ- 
“ਬਿਨੁ ਵਖਰ ਸੂਨੋ ਘਰੁ ਹਾਟੁ। ” (ਸਖਣੇ, ਖਾਲੀ) 
-ਗਉ ੧, ੬, ੪:੩ (153) 
(ਫਾ. ਸੂਫ) ਪਸ਼ਮ/ਊਨ ਦਾ ਕਪੜਾ, ਕੰਬਲ 
“ਫਰੀਦਾ ਕੰਨਿ ਮੁਸਲਾ ਸੂਫੁ ਗਲਿ ਦਿਲਿ ਕਾਤੀ ਗੁੜੁ ਵਾਤਿ। ” 
-ਸਲੋ ਫਰ, ੫0:੧ (1380) 
(ਅ. ਸ਼ੂਮ) ਕੰਜੂਸ, ਮਨਹੂਸ 
““ਸੂਮਹਿ ਧਨੁ ਰਾਖਨ ਕਉ ਦੀਆ ਮੁਗਧੁ ਕਹੈ ਧਨੁ ਮੇਰਾ। ” 
- ਆਸਾ ਕਬ, ੧੬, ੩੧ (479) 


“ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ । ” 
- ਜਪੁ ੧, ੩੫੯੬ (7) 
(2) (ਸੰ.) ਸੂਰਮੇ, ਯੋਧੇ, ਵੇਖੋ “ਸੂਰਨ” 
“ਅਸੰਖ ਸੁਰ ਮੁਹ ਭਖ ਸਾਰ। ? 
੍‌ - ਜਪੁ ੧, ੧੭:੭ (4) 


-ਗਉ ੫, ੧੫0, ੧ :੨ (196) 


“ਰਣਿ ਰੂਤਉ ਭਾਜੈ ਨਹੀ ਸੂਰਉ ਥਾਰਉ ਨਾਉ। ” 


-ਗਉ ਕਬ, ਬਾਅ ੩੪੮੨ (342) 





800 


---- ਸੂਰਜ ਦੀ ਨਾੜੀ ਅਰਥਾਤ ਪਿੰਗਲਾ 
“ਚੰਦ ਸਤ ਭੇਦਿਆ ਨਾਦ ਸਤ ਪੂਰਿਆ ਸੂਰ ਸਤ ਖੋੜਸਾ ਦਤੁ ਕੀਆ। ” 

-ਮਾਰੂ ਜੈਦੇ, ੧, ੧੧ (1106) 
ਦਿਵਾਕਰ, ਇਕ ਅਗਨ ਦੇ ਗੋਲੇ ਵਰਗਾ ਸਿਆਰਾ ਜਿਸ ਦੇ ਸਾਹਮਣੇ ਆਉਣ (ਪ੍ਰਗਟ 
ਹੋਣ ਨਾਲ) ਹਰ ਥਾਂ ਰੋਸ਼ਨ ਹੋ ਜਾਂਦੀ ਹੈ। ਵੇਖੋ “ਸੂਰ” 

“ਤਹ ਭਇਆ ਪ੍ਰਗਾਸੁ ਮਿਟਿਆ ਅੰਧਿਆਰਾ ਜਿਉ ਸੂਰਜ ਰੈਣਿ ਕਿਰਾਖੀ। ” 

-ਸਿਰੀ ੪, ਵਾਰ ੧੨:੪ (87) 

ਹੋਰ ਰੂਪ: 


ਸੂਰਜੁ- 
“ਸੂਰਜੁ ਏਕੋ ਰੁਤਿ ਅਨੇਕ । ” 


-ਆਸਾਂ ੧, ਸੋਹ ੨, ੨:੨(12) 


---- ਸੂਰਮਤਾ, ਬਹਾਦਰੀ 
“ਲਖ ਸੁਰਤਣ ਸੰਗਰਾਮ ਰਣ ਮਹਿ ਛੁਟਹਿ ਪਰਾਣ। ? 
੍‌੍ -ਆਸਾ ੧, ਵਾਰ ਦਸ, ੧, ੨:੩ (467) 
“ਮਨੁਆ ਜੀਤੈ ਹਰਿ ਮਿਲੈ ਤਿਹ ਸੁਰਤਣ ਵੇਸ । ”(ਸੁਰਮਿਆਂ ਵਾਲਾ) 
ਜੇ ੍‌ _ -ਗਉਂ ੫, ਬਾਅ ੩੧:੪ (256) 


-ਗਉ ੪, ੩੯, ੩:੧ (164) 


-ਗਉ ੧, ਅਸ ੨, ੭:੧ (221) 
“ਸੂਰਤਿ ਦੇਖਿ ਨ ਭੂਲੁ ਗਵਾਰਾ। ” (ਸ਼ਕਲ, ਬਾਹਰੀ ਰੂਪ) 
-ਮਾਰ ੫, ਸਲੋ ੭, ੧੧ (1077) 
“ਦਾਤਿ ਜੋਤਿ ਸਭ ਸੂਰਤਿ ਤੇਰੀ। (ਸੁੰਦਰਤਾ) ਰੂਪ 
-ਸਾਰ ੪, ਵਾਰ ੩੫ਸ, ੩. ੨੧ (1251) 
---- ਸੰਸਕ੍ਰਿਤ ਤੇ ਫਾਰਸੀ ਦਾ ਵਿਦਵਾਨ ਮਦਨ ਮੋਹਨ ਬ੍ਰਾਹਮਣ (ਜਨਮ 1586) ਅਵਧ ਦੇ 
ਇਲਾਕੇ ਸੰਦੀਲਾ ਵਿਚ ਅਕਬਰ ਦਾ ਅਹਿਲਕਾਰ, ਵੈਰਾਗ ਹੋ ਜਾਣ ਤੇ ਸਭ ਕੁਝ ਤਿਆਗ 
ਦਿਤਾ ਤੇ ਪ੍ਰਭੂ ਭਗਤੀ ਵਿਚ ਬਾਕੀ ਉਮਰ ਲੰਘਾਈ ਕਾਂਸ਼ੀ ਕੋਲ ਇੰਨਾਂ ਦੀ ਸਮਾਧੀ ਹੈ। 
“ਸੂਰਦਾਸ ਮਨੁ ਪ੍ਰਭਿ ਹਥਿ ਲੀਨੋ ਦੀਨੋ ਇਹੁ ਪਰਲੋਕ। ” 
-ਸਾਰ ਸੂਰ, ੧, ੨੨ (1253) 
ਸੂਰਬੀਰ, ਯੋਧੇ, ਬਹਾਦਰ, ਵੇਖੋ “ਸੁਰ (2) 
- ਗੁਜ ੫. ਅਸ ੧, ੩੧ (507) 
-੮-- ਬਹਾਦਰ, ਸੂਰਮਾ 





801 


“ਸੂਰਬੀਰ ਬਚਨ ਕੇ ਬਲੀ। ”” 
- ਆਸਾਂ ੫, ੮੮, ੩:੩ (392) 
“ਜਿਨਿ ਮਿਲਿ ਮਾਰੇ ਪੰਚ ਸੂਰਬੀਰ ਐਸੋ ਕਉਨੁ ਬਲੀ ਰੇ । (ਪੰਜ ਸੂਰਬੀਰ ਹਨ- 
ਕਾਮ, ਕ੍ਰੋਧ, ਲੋਭ ਮੋਹ, ਅਹੰਕਾਰ) 
- ਆਸਾ ੫, ੧੩੨, ੧:੧ (404) 


੫ 


ਬਹਾਦਰ, ਯੋਧਾ 
“ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ।” 
- ਮਾਰੂ ਕਬ, ੧0, ੧:੨ (1105) 
ਹੋਰ ਰੂਪ: 
ਸੂਰਮੇ - 
“ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨੁ ਜੁ ਏਕੁ । "(ਸੂਰਮੇ ਨੇ) 
- ਸਲੋ ਕਬ, ੧੯੪:੧ (1374) 


“ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ । ” 
-ਜਪੁ ੧, ੨੭:੧੩(6) 


ਹੋਰ ਰੂਪ: 
ਸੂਰਿਆ- 
“ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ । ” 


- ਵਡ ੧, ਅਲਾ ੨, ੩:੧(579) 


- ਮਾਰੂ ੧, ਸੋਲਾ੧, ੪:੧(1020) 


ਸੂਲੀ, ਸਲੀਬ 
“ਸੂਰੀ ਉਪਰਿ ਖੇਲਨਾ ਗਿਰੈ ਤ ਠਾਹਰ ਨਾਹਿ। ” 
- ਸਲੋ ਕਬ, ੧0੯:੨(1370) 


“ਜੈਸੇ ਸੁਰੁ ਸਰਬ ਕਉ ਸੋਖ।” 
੍‌੍ - ਗਉ ੫, ਸੁਖ ੮, ੧:੪ (272) 
“ਉਗਵੈ ਸੁਰੁ ਨ ਜਾਂਧੈ ਚੰਦੁ । ” 
੍‌੍ -ਸੂਹੀ ੩, ਵਾਰ ੧੭ਸ, ੧, ੧:੩ (791) 
“ਸਸਿ ਘਰਿ ਸੁਰੁ ਵਸੈ ਮਿਟੈ ਅੰਧਿਆਰਾ। ”(ਗੁਰੁ ਗਿਆਨ ਰੁਪੀ ਸੁਰਜ) 
੍‌ - ਰਾਮ ੧, ਸਿਗੋ ੪੯:੨(943) 
(2) ਸੂਰਮਾ, ਬਹਾਦਰ 
“ਸੁਰੁ ਕਿ ਸਨਮੁਖ ਰਨ ਤੇ ਡਰਪੈ ਸਤੀ ਕਿ ਸਾਂਚੈ ਭਾਂਡੇ । ”” 
੍‌੍ - ਗਉ ਕਬ, ੬੮, ੧:੨ (338) 





802 


“'ਬਿਖਮ ਥਾਨ ਬਹੁਤ ਬਹੁ ਧਰੀਆ ਅਧਿਕ ਰਾਖ ਸੂਰੂਟਾ। ”” 

- ਸਾਰ ੫, ੩੨, ੧:੧ (1210) 
(ਮਹਾਨਕੋਸ਼” ਨੇ ਇਸ ਦੇ ਅਰਥ “ਕਿਲੇ ਦੀ ਦੀਵਾਰ ਵਿਚ ਉਹ ਮੋਰੀ ਜਿਸ ਰਾਹੀ 
ਵੈਰੀ ਉਤੇ ਗੋਲਾਬਾਰੀ/ਹੱਲਾ ਕੀਤਾ ਜਾਵੇ ” ਕੀਤੇ ਹਨ) 


“ਸੂਰੇ ਸੇਈ ਆਗੈ ਆਖੀਅਹਿ ਦਰਗਹ ਪਾਵਹਿ ਸਾਚੀ ਮਾਣੋ । ” 
- ਵਡ ੧, ਅਲਾ ੨, ੩:੨ (580) 


ਹੋਰ ਰੂਪ: 

ਸੂਰੋ- 

“ਸਰਣਿ ਸੁਰੋ ਗੁਰ ਦਾਤਾ ਰਾਖੈ ਆਪਿ ਵਡਾਈ। ”(ਸ਼ਰਨ ਦੇ ਸ਼ਕਲ ਵਾਲਾ ਸੂਰਮਾ) 
- ਮਾਰੂ ੫, ੨0, ੧੨੨ (1005) 


“ਕਰਮ ਧਰਮ ਕੀ ਸੂਲ ਨ ਸਹਹੁ । ”” 
- ਗਉ ਕਬ, ਥਿਤੀ ੭:੪ (343) 


(1) (ਅ.) ਜੜ੍ਹ 
“ਤਲੈ ਰੇ ਬੈਸਾ ਉਪਰਿ ਸੁਲਾ। ” 
- ਆਸਾ ਕਬ, ੨੨. ੩੧੯੧ (481) 
(2) (ਸੰ.)ਨੁਕੀਲਾ ਕੰਡਾ 
“ਕਰੈ ਗੁਮਾਨੁ ਚੁਭਹਿ ਤਿਸੁ ਸੂਲਾ ਕੋ ਕਾਢਨ ਕਉ ਨਾਹੀ। ” 
- ਰਾਮ ਕਬ, ੩, ੪੧ (969) 
(ਕੰਡਿਆਂ ਦੀਆਂ) ਚੋਭਾਂ, ਚਿੰਤਾ, ਫਿਕਰ 
“ਫਰੀਦਾ ਡੁਖਾ ਸੇਤੀ ਦੇਹੁ ਗਇਆ ਸੂਲਾਂ ਸੇਤੀ ਰਾਤਿ। ”” 
- ਸਲੋ ਫਰ, ੮੫੯੧ (1382) 


(ਸੰ.) ਲੋਹੇ ਦੀ ਤਿਖੀ ਸੀਖ ਜਿਸ ਨਾਲ ਸੋਨੇ ਨੂੰ ਪਰਖਨ ਲਈ ਛੇਕ ਕੀਤੇ ਜਾਂਦੇ ਹਨ। 
“ਆਪੇ ਪਰਖੇ ਪਰਖਣਹਾਰੈ ਬਹੁਰਿ ਸੂਲਾਕੁ ਨ ਹੋਈ। ” 
- ਭੈਰ ੧, ਅਸ ੧, ੨:੧ (1153) 


“ਵੇਮੁਖ ਹੋਇ ਰਾਮ ਤੇ ਜਿਉ ਤਸਕਰ ਉਪਰਿ ਸੂਲਿ। ” 

- ਗਉ ੫. ਵਾਰ ੭ਸ, ੫, ੨੨ (318) 
(2) ਦੁਖਾ ਚਿੰਤਾ ਫਿਕਰ 
“ਅਠੇ ਪਹਰ ਭਉਦਾ ਫਿਰੈ ਖਾਵਣ ਸੰਦੜੈ ਸੂਲਿ। ” 

- ਗਉਂ ੫. ਵਾਰ ੮ਸ, ੫, ੨:੧ (319) 
(3) ਦੁਖ, ਪੀੜਾ 
“ਹਰਿ ਛੋਡਨਿ ਸੇ ਦੁਰਜਨਾ ਪੜਹਿ ਦੋਜਕ ਕੈ ਸੁਲਿ। ” 

- ਗਉ ੫, ਵਾਰ ੧੮ਸ, ੫, ੨:੨ (322) 

ਹੋਰ ਰੂਪ: 





803 


ਸੂਲੀਆ - (ਸੂਲੀ ਚੜ੍ਹਨ ਦੇ) ਦੁਖ/ ਪੀੜਾ 
“ਜੇ ਮਨ ਜਾਣਹਿ ਸੂਲੀਆ ਕਾਹੇ ਮਿਠਾ ਖਾਹਿ। ” 


-ਸੋਰ ੧, ੧, :੩ (595) 
“ਜਿਨਾ ਅੰਦਰਿ ਉਮਰਥਲ ਸੇਈ ਜਾਣਨਿ ਸੂਲੀਆ। ”” (ਪੀੜਾ, ਦੁੱਖ) 
- ਗਉ ੪, ਵਾਰ੧੯ਸ, ੪, ੧:੧ (311) 


ਸੂਲੂ- 
“ਬਿਲਲਾਟ ਕਰਹਿ ਬਹੁਤੇਰਿਆ ਪਿਆਰੇ ਉਤਰੈ ਨਾਹੀ ਸੁਲੁ। ” 
- ਸੋਰ ੫, ਅਸ ੨, ੪:੩ (641) 


“ਹੋਰਿ ਕੇਤੇ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਵੀਚਾਰੇ । ? 
- ਜਪੁ ੧, ੨੭:੧੬ (6) 
“ਗੁਨ ਗੁਪਾਲ ਨ ਜਪਹਿ ਰਸਨਾ ਫਿਰਿ ਕਦਹੁ ਸੇ ਦਿਹ ਆਵਹੇ। (ਇਹ ਦਿਨ) 
- ਬਿਹਾ ੫, ੭, ੧੪ (546) 
“ਸੇ ਤੈ' ਲੀਨੇ ਭਗਤ ਰਾਖਿ। ” (ਉਹਨਾਂ ਨੂੰ) 
- ਬਸੰ ੫, ਅਸ ੧, ੭੨ (1192) 
(2) ਹੋਣ ਦੀ ਭੂਤਕਾਲੀਨ ਕਿਰਿਆ, ਸਨ 
“ਜਿਸ ਕੇ ਸੇ ਤਿਨ ਹੀ ਪ੍ਰਤਿਪਾਰੇ। ” 
- ਮਾਝ ੫. ੩੯, ੨੧ (105) 
“ਇਤਨੇ ਜਨਮ ਭੂਲਿ ਪਰੇ ਸੇ ਜਾ ਪਾਇਆ ਤਾ ਭੂਲੇ ਨਾਹੀ। ” (ਸੀ) 
- ਗਉਂ ੩, ੩੫, ੩:੧ (162) 
“ਹਮ ਮੂੜ ਮੁਗਧ ਸਦਾ ਸੇ ਭਾਈ ਗੁਰ ਕੈ ਸਬਦਿ ਪ੍ਰਗਾਸਾ। ” (ਸੀਗੇ) 
- ਸੋਰ ੩, ੪, ੧:੩ (601) 
(ਵੀ 
“ਹਮ ਨੀਚ ਸੇ ਉਤਮ ਭਏ ਹਰਿ ਕੀ ਸਰਣਾਈ। ”” 
- ਛੰਤ ੩, ਅਸ ੨, ੪:੧ (565) 
“ਬਿਖੁ ਸੇ ਅੰਮ੍ਰਿਤ ਭਏ ਗੁਰਮਤਿ ਬੁਧਿ ਪਾਈ। ”” 
-ਵਡ ੩. ਅਸ ੨. ੫੧ (565) 
(4) ਜੇਹੇ, ਵਰਗੇ 
“ਮੇਰੀ ਮੇਰੀ ਕੈਰਉ ਕਰਤੇ ਦੁਰਜੋਧਨ ਸੇ ਭਾਈ। ” 
- ਧਨਾ ਨਾਮ, ੧, ੨੧੧ (692) 
“ਸਰਬ ਸੋਇਨ ਕੀ ਲੰਕਾ ਹੋਤੀ ਰਾਵਨ ਸੇ ਅਧਿਕਾਈ। ” 
- ਧਨਾ ਨਾਮ, ੧, ੩:੧ (693) 
(5) ਓਹੀ 
“ਰਾਤੀ ਹੋਵਨਿ ਕਾਲੀਆ ਸੁਪੇਦਾ ਸੇ ਵੰਨ।” 
- ਸੁਹੀ ੩, ਵਾਰ੧੩ਸ, ੧, ੨:੧ (789) 


“ਤੀਨਿ ਦੇਵ ਪ੍ਰਤਖਿ ਤੋਰਹਿ ਕਰਹਿ ਕਿਸ ਕੀ ਸੇਉ।” 
- ਆਸਾ ਕਬ, ੧੪, ੨:੨ (479) 
(2) ਸੇਂਵਦਾ/ਪੂਜਦਾ ਹਾਂ 





804 


“ਸਰਬ ਪੁਜ ਚਰਨ ਗੁਰ ਸੇਉ।” 

ਲੁ - ਗੋਂਡ ੫, ੯, ੧:੪ (864) 
(3) ਸ਼ੈਵ, ਸ਼ਿਵ ਦਾ ਉਪਾਸ਼ਕ 
“ਨਾ ਇਹੁ ਜਤੀ ਕਹਾਵੈ ਸੇਉ। ”” 


- ਗੋਂਡ ਕਬ, ੫, ੧੨ (871) 


(1) ਉਹ, ਸੋਈ 
“ਬਡਭਾਗੀ ਨਾਨਕ ਜਨ ਸੇਇ। ”” 
-ਗਉ ੫. ਸੁਖ ੧੩, ੮:੧0 (281) 
“ਸਤੁ ਸੰਤੋਖੁ ਕਰਿ ਭਾਉ ਤੋਸਾ ਹਰਿ ਨਾਮੁ ਸੇਇ। ” (ਉਹੀ) 
-ਆਸਾ ੧, ਅਸ ੨੧, ੫:੧ (422) 
ਹੋਰ ਰੂਪ: 
ਸੇਈ- 
“ਸੇਈ ਤੁਧੁਨੋ ਗਾਵਹਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ । ” (ਉਹ) 
- ਜਪੁ ੧, ੨੭:੧੫ (6) 
“ਕਾਮਿ ਦਾਮਿ ਚਿਤੁ ਪਰ ਵਸਿ ਸੇਈ। ” 
-ਗਉ ੧, ਅਸ ੧੨, ੧੨ (226) 
(“ਮਹਾਨਕੋਸ਼! ਇਥੇ “ਸੇਈ” ਦੇ ਅਰਥ ਸੇਵਨ ਕਰਦੀ ਹੈ ਕਰਦਾ ਹੈ ?) 


ਸ਼ੇਸ਼ਨਾਗ 
“ਗਾਵੈ ਗੁਣ ਸੇਸੁ ਸਹਸ ਜਿਹਬਾ ਰਸ ਆਦਿ ਅੰਤ ਲਿਵ ਲਾਗਿ ਧੁਨਾ। ” 


- ਸਵ ੧, ੫:੨ (1390) 


ਤਾਉ, ਆਂਚ 
“ਪ੍ਰਤਿਪਾਲਿ ਮਾਤਾ ਉਦਰਿ ਰਾਖੈ ਲਗਨਿ ਦੇਤ ਨ ਸੇਕ । ? 
- ਮਾਰੂ ੫. ੨੯, ੧:੧ (1007) 
(1) (ਅ.) ਬਜੁਰਗ, ਧਰਮ ਤੇ ਸੰਸਾਰ ਦੁਹਾਂ ਖੇਤਰਾਂ ਦਾ ਸਾਂਝਾ ਆਗੂ 
“ਸੁਣਿਐ ਸੇਖ ਪੀਰ ਪਾਤਿਸਾਹ। ” 
- ਜਪੁ ੧, ੧੧੨ (3) 
(2) ਸ਼ੇਸ਼ਨਾਗ 
“ਊਤਮ ਉਚੌ ਪਾਰਬ੍ਰਹਮੁ ਗੁਣ ਅੰਤੁ ਨ ਜਾਣਹਿ ਸੇਖ।” 
- ਗਉ ੫. ਥਿਤੀ ੬:੨ (298) 
“ਸਹਸ ਫਨੀ ਸੇਖ ਅੰਤੁ ਨ ਜਾਨੈ। ? 
-ਮਾਰੂ ੫, ਸੋਲਾ ੧੧, ੧੬:੨ (1083) 
ਸ਼ੇਸ਼ਨਾਗ 
““ਸੰਕਰੁ ਨਾਰਦੁ ਸੇਖਨਾਗ ਮੁਨਿ ਧੂਰਿ ਸਾਧੂ ਕੀ ਲੋਚੀਜੈ। ” 
- ਕਲਿ ੪, ਅਸ ੬, ੧:੧ (1326) 
ਹੋਰ ਰੂਪ: 
ਸੇਖਨਾਗਿ - 





805 


- ਧਨਾ ਕਬ, ੧, ੧:੨ (691) 


“ਸਹਸ ਫਨੀ ਜਪਿਓ ਸੇਖਨਾਗੈ ਹਰਿ ਜਪਤਿਆ ਅੰਤੁ ਨਾ ਪਾਵੈਗੋ। ” 
- ਕਾਨ੪, ਅਸ ੩, ੧:੧ (1309) 
ਸੇਖਾ - 
“ਸਨਕਾਦਿਕ ਨਾਰਦ ਮੁਨਿ ਸੇਖਾ। ”? 
- ਗਉਂ ਕਬ, ਅਸ ੩੬, ੩:੧ (330) 


(1) ਸੇਸ਼ਨਾਗ, ਵੇਖੋ “ਸੇਖਨਾਗਾ ? 
(2) ਹੇ ਸੇਖ, ਵੇਖੋ, “ਸੇਖਾ(1) 
“ਸੇਖਾ ਅੰਦਰਹੁ ਜੋਰੁ ਛਡਿ ਤੁ ਭਉ ਕਰਿ ਝਲੂ ਗਵਾਇ। ”? 
੍‌ - ਬਿਹਾ ੪, ਵਾਰ ੯ਸ, ੩, ੧੧ (551) 
ਹੋਰ ਰੂਪ: 
ਸੇਖਾਂ- 
“ਆਦਿ ਪੁਰਖ ਕਉ ਅਲਹੁ ਕਹੀਐ ਸੇਖਾਂ ਆਈ ਵਾਰੀ। ” 


- ਬਸੰ ੧, ਅਸ ੮, ੫:੧ (1191) 


(1) ਸ਼ੇਖਾ ਦਾ ਬਹੁ ਵਚਨ, ਵੇਖੋ “ਸੇਖਾ (2) 
(2)ਸਿਖ ਸਕਦਾ ਹਾਂ 
“ਕਹਤ ਸੁਨਤ ਕਿਛੁ ਸਾਂਤਿ ਨ ਉਪਜਤ ਬਿਨੁ ਬਿਸਾਸ ਕਿਆ ਸੇਖਾਂ। ” 
- ਸਾਰ ੫, ੮੮, ੧:੧ (1221) 


ਸ਼ੇਖ, ਧਰਮ ਤੇ ਸੰਸਾਰ ਦੂਹਾਂ ਖੇਤਰਾਂ ਦਾ ਸਾਂਝਾ ਆਗੂ 
“ਨਾ ਇਹੁ ਤਪਾ ਕਹਾਵੈ ਸੇਖੁ । ? 
- ਗੋਂਡ ਕਬ, ੫, ੩੧ (871) 


(ਸੰ.) ਸ਼ੇਰ ਬਹਾਦਰ 
“ਜੈਸੇ ਪਾਲਨ ਸਰਨਿ ਸੇਂਘ। ”? 

- ਮਾਲੀ ੫, ੩, ੨:੪ (987) 
(1) (ਸੰ.) ਸੌਣ ਲਈ ਕੀਤਾ ਬਿਸਤਰਾ, ਵਿਛੌਣਾ 
“ਗੁਰਮੁਖਿ ਰਵਹਿ ਸੋਹਾਗਣੀ ਸੋ ਪ੍ਰਭੁ ਸੇਜ ਭਤਾਰੁ । ” 

- ਸਿਰੀ ੧, ੨0, ੩:੩ (21) 
“ਸੇਜ ਸੁਹਾਵੀ ਹਰਿ ਰੰਗਿ ਰਵੈ ਭਗਤਿ ਭਰੇ ਭੰਡਾਰ । ” (ਹਿਰਦੈ ਰੂਪੀ ਸੇਜ) 

- ਸਿਰੀ ੩, ੬੨, ੨੩ (38) 
“ਜਾਂਚੈ ਘਰਿ ਕੂਰਮਾ ਪਾਲੁ ਸਹਸੂਫਨੀ ਬਾਸਕੁ ਸੇਜ ਵਾਲੂਆ। ” (ਸੇਜ ਬੰਦ, ਦਾਵਣ) 

-ਮਲਾ ਨਾਮ, ੧, ੪:੧ (1292) 


ਹੋਰ ਰੂਪ: 
ਸੇਜਰੀਆ - 
“ਗੁਰ ਕ੍ਰਿਪਾਲ ਨਾਨਕ ਹਰਿ ਮੇਲਿਓ ਤਉ ਮੇਰੀ ਸੂਖਿ ਸੇਜਰੀਆ। ”” 





806 


- ਸਾਰ ੫, ੪੫, ੨੩੨ (1213) 
ਸੇਜੜੀ - 
“ਨਾ ਮਾਣੇ ਸੁਖਿ ਸੇਜੜੀ ਬਿਨੁ ਪਿਰ ਬਾਦਿ ਸੀਗਾਰੁ। ? 
- ਸਿਰੀ ੧, ਅਸ ੯, ੧੨ (58) 
ਸੇਜੜੀਆਂ - 
- ਮਾਰੂ ੫, ਵਾਰ ੨੨, ੫, ੩:੨ (1102) 
ਸੇਜੜੀਐ - 
“ਮੇਰੀ ਸੇਜੜੀਐ ਆਡੰਬਰ ਬਣਿਆ। ”” 
- ਆਸਾ ੫, ਛੰਤ ੧0, ੨੧ (459) 
ਸੇਜਾ - 
“ਸੇਜਾ ਸੁਹਾਵੀ ਸੰਗਿ ਪਿਰ ਕੈ ਸਾਤ ਸਰ ਅੰਮ੍ਰਿਤ ਭਰੇ । ”” 
- ਆਸਾ ੧, ਛੰਤ ੧, ੧:੪ (436) 
ਸੇਜੈ - 
“ਸੇਜੈ ਕੰਤੁ ਨ ਆਵਈ ਨਿਤ ਨਿਤ ਹੋਇ ਖੁਆਰੁ । ? 
-ਸਿਰੀ੩, ੪੬, ੧:੨ (31) 
“ਸੇਜੈ ਰਮਤੁ ਨੈਨ ਨਹੀ ਪੇਖਉ ਇਹੁ ਦੁਖੁ ਕਾ ਸਉ ਕਹਉ ਰੇ। ” (ਮਨ ਰੂਪੀ ਸੇਜ) 
- ਆਸਾ ਕਬ, ੨੫, ੧੩ (179) 
(2) ਭੋਗ (ਕਰਨ ਆਇਆ) 
“ਨਵ ਰੰਗ ਲਾਲੁ ਸੇਜ ਰਾਵਣ ਆਇਆ। ”” 
- ਸੂਹੀ ੫, ੪, ੪੧੩ (737) 


ਹੋਰ ਰੂਪ: 
ਸੇਜੜੀਆ- 
““ਗਰੀ ਛੁਹਾਰੇ ਖਾਂਦੀਆਂ ਮਾਣਨਿ ਸੇਜੜੀਆ। ” 
- ਆਸਾ ੧, ਅਸ ੧0, ੩੨ (417) 


ਸੇਜ- 
“ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ । ? 
-ਸਿਰੀ ੧, ੪, ੨੨ (15) 


- ਗਉਂ ੫, ੭੯, ੧:੪ (179) 
(2) (ਸੰ.) ਚਿਟਾ, ਸੁਫੈਦ, ਹੋਰ ਵੇਖੋ “ਸੇਤੁ ” 
“ਗਿਆਨੁ ਧਿਆਨੁ ਸਭ ਦਾਤਿ ਕਥੀਅਲੇ ਸੇਤ ਬਰਨ ਸਭਿ ਦੂਤਾ। ”” 
- ਗੂਜ ੧, ਅਸ ੧, ੭੪੧ (503) 
(3) (ਸੰ.) ਮੁੜਕੇ ਤੋ ਉਪਜਣ ਵਾਲੇ 
“ਅਅੰਡ ਬਿਨਾਸੀ, ਜੇਰ ਬਿਨਾਸੀ ਉਤਭੁਜ ਸੇਤ ਬਿਨਾਧਾ । ”” 
- ਸਾਰ ੫, ੬, ੨੧ (1204) 





807 


“ਅੰਡਜ ਜੇਰਜ ਉਤਭੁਜ ਸੇਤਜ ਤੇਰੇ ਕੀਤੇ ਜੰਤਾ। ”” 
- ਸੋਰ ੧, ੪, ੩੧ (596) 


- ਆਸਾ ੧, ਵਾਰ ੮ਸ, ੧, ੧:੩ (467) 


“ਸਾਮ ਕਹੈ ਸੇਤੰਬਰੁ ਸੁਆਮੀ ਸਚ ਮਹਿ ਆਛੈ ਸਾਚਿ ਰਹੇ । ” 
- ਆਸਾ ੧, ਵਾਰ ੧੩ਸ, ੧, ੨੧ (470) 


“ਜਿਸੁ ਧੀਰਜੁ ਧੁਰਿ ਧਵਲੁ ਧੁਜਾ ਸੇਤਿ ਬੈਕੁੰਠ ਬੀਣਾ। ” 
- ਸਵ ੩, ੭੧੨ (1393) 


- ਜਪੁ ੧, ੧੪੪ (3) 
“ਅਗੀ ਸੇਤੀ ਜਾਲੀਆ ਭਸਮ ਸੇਤੀ ਰਲਿ ਜਾਉ। ? 
- ਸਿਰੀ ੧, ੨, ੨:੨ (14) 
(2) ਨਾਲੋਂ ਤੋ” 


“ਗੋਰੀ ਸੇਤੀ ਤੁਟੈ ਭਤਾਰੁ । ? 


- ਮਾਝ ੧, ਵਾਰ ੧੨ਸ, ੧, ੨੩ (143) 


(1) ਸੁਫੈਦ, ਵੇਖੋ “ਸੇਤ? 
“ਹਥ ਮਰੋੜੈ ਤਨੁ ਕਪੈ ਸਿਆਹਹੁ ਹੋਆ ਸੇਤੁ । ” 

- ਮਾਝ ੫. ਬਾਰਾ ੭:੬ (134) 
(2) ਪੁਲ 
“ਗੁਰਮੁਖਿ ਬਾਂਧਿਓ ਸੇਤੁ ਬਿਧਾਤੈ । ” (ਵਿਧਾਤੇ ਨੇ ਗੁਰਮੁਖ ਰੂਪੀ ਪੁਲ ਬੰਨੁ ਦਿਤਾ) 

- ਰਾਮ ੧, ਸਿਗੋ ੪0:੧ (942) 
“ਭਵਜਲੁ ਸਾਇਰੁ ਸੇਤੁ ਨਾਮੁ ਹਰੀ ਕਾ ਬੋਹਿਥਾ। ? 

- ਸਵ ੫, ਕਲ ੧੧, ੨:੧ (1408) 


(ਸੰ.) ਪਸੀਜਨਾ, ਸਿਨੇ ਜਾਣਾ, ਨਰਮ ਹੋ ਜਾਣਾ 


“ ਹਰਿ ਕੇ ਜਨ ਉਤਮ ਜਗਿ ਕਹੀਅਹਿ ਜਿਨ ਮਿਲਿਆ ਪਾਥਰ ਸੇਨ।” 
੍‌੍ - ਕਾਨ ੪, ੨, ੩:੧ (1295) 
ਸਿੰਬਲ, ਇਕ ਵਡਾ ਆਕਾਰਸ਼ਕ ਫੁੱਲਾਂ ਵਾਲਾ ਰੁੱਖ ਜਿਸ ਨਾਲ ਬਕਬਕੇ ਸੁਆਦ ਵਾਲਾ 
ਫਲ ਲਗਦਾ ਹੈ । 
“ਨਾਲੀਏਰ ਫਲੂ ਸੇਬਰਿ ਪਾਕਾ ਮੁਰਖ ਮੁਗਧ ਗਵਾਰ। ” 
ਰਹ - ਰਾਮ ਕਬ, ੧੨, ੧੨ (972) 


()-ਪਾਣੀ ਉਤੇ ਆ ਜਾਣ ਵਾਲਾ ਹਰੇ ਰੰਗ ਦਾ ਪਦਾਰਥ 





808 


“ਬੂਰ ਤੂੰ ਆਪੇ ਜਾਲੁ ਵਤਾਇਦਾ ਆਪੇ ਵਿਚਿ ਸੇਬਾਲੂ। ” 
- ਸਿਰੀ੪, ਵਾਰ ੭:੨ (85) 


(ਫਾ.) ਤੀਜਾ 
“ਦੋਮ ਨ ਸੇਮ ਏਕ ਸੋ ਆਹੀ।” 
- ਗਉ ਰਵਿ, ੨, ੨੨ (345) 


ਤੋਲ ਦੀ ਇਕ ਇਕਾਈ, ਮਣ ਦਾ ਚਾਲੀਹਵਾਂ ਹਿੱਸਾ 
“ਗਜੀ ਨ ਮਿਨੀਐ ਤੋਲਿ ਨ ਤੁਲੀਐ ਪਾਚਨੁ ਸੇਰ ਅਢਾਈ। ”” 
- ਗਉ ਕਬ, ੫੪, ੨:੧ (335) 
ਹੋਰ ਰੂਪ: 
ਸੇਰ- 
“ਅਧ ਸੇਰੁ ਮਾਗਉ ਦਾਲੇ । ” 
- ਸੋਰ ਕਬ, ੧੧, ੨:੩ (656) 


(1) ਦਲੇਰ, ਬਹਾਦਰ 
“ਚੰਗਿਆਈ ਆਲਕੁ ਕਰੇ ਬੁਰਿਆਈ ਹੋਇ ਸੇਰੁ। ” 

- ਗੁਜ ੫, ਵਾਰ ੩ਸ, ੫. ੧੧ (518) 
(2) ਤੇਲ ਦੀ ਇਕ ਇਕਾਈ ਵੇਖੋ “ਸੇਰ? 


(1) ਸੂਲ, ਪਿਛਲਾ ਪੈਰ, (ਦੁੱਧ ਚੋਣ ਲਈ ਪਸ਼ੂ ਦੇ ਪਿਛਲੇ ਪੈਰ ਬੰਨ੍ਹੇ ਜਾਂਦੇ ਹਨ) ਇਸ 
ਨੂੰ ਨਿਆਣਾ ਪਾਣਾ ਕਿਹਾ ਜਾਂਦਾ ਹੈ। 
“ਨਾਮਾ ਪਣਵੈ ਸੇਲਮ ਸੇਲ। ”” 
-ਭੈਰ ਨਾਮ, ੧0, ੧੯੧ (1166) 
(2) ਬਰਛੀ- 
“ਕਬੀਰ ਚੋਟ ਸੁਹੇਲੀ ਸੇਲ ਕੀ ਲਾਗਤ ਲੇਇ ਉਸਾਸ। ” 
- ਸਲੋ ਕਬ, ੧੮੩੦੧ (1374) 


(1) ਸੇਵਕ 
“ਆਖਹਿ ਸੁਰਿ ਨਰ ਮੁਨਿ ਜਨ ਸੇਵ। ? (ਮਹਾਨਕੋਸ਼ ਇਥੇ “ਸੇਵ ਦੇ ਅਰਥ ਸੇਵਾ 
ਕਰਨਯੋਗ ਕਰਦਾ ਹੈ) 
- ਜਪੁ ੧, ੨੬:੧੮ (6) 

(2) (ਸੰ.) ਸੇਵਾ 
“ਸੁਖ ਹੋਵੈ ਸੇਵ ਕਮਾਣੀਆ। ”? 

- ਸਿਰੀ ੧, ੩੩, ੩੨ (25) 
“ਜਿਨ ਗੁਰਮਖਿ ਹਿਰਦਾ ਸੁਧੁ ਹੈ ਸੇਵ ਪਈ ਤਿਨ ਥਾਇ। ”” 

- ਸਿਰੀ ੩, ੩੭, ੫:੨ (28) 


ਹੋਰ ਰੂਪ: 
ਸੇਵਉ - 
“ਕਿਸੁ ਸੇਵਉ ਕਿਸੁ ਦੇਵਉ ਚੀਤੁ ” (ਸੇਵਾ ਕਰਾਂ) 


- ਗਉਂ ੧, ਅਸ ੧, ੫:੨ (231) 





809 


ਸੇਵਈ - 
“ਸੰਗਿ ਬੈਠਨੋ ਕਹੀ ਨ ਪਾਵਤ ਹੁਣਿ ਸਗਲ ਚਰਣ ਸੇਵਈ। ” 
- ਆਸਾ ੫, ੧੨੪, ੨੨ (402) 
ਸੇਵਹਿ- 
“-ਰੀਸਾ ਕਰਿਹ ਤਿਨਾੜੀਆ ਜੋ ਸੇਵਹਿ ਦਰੁ ਖੜੀਆਹ”” 
- ਸਿਰੀ ੪, ਵਾਰ ੭ਸ, ੧, ੨:੩ (85) 
(3) ਪੂਜਾ (ਭਾਵ) 
“ਮਿਲਿ ਪਾਥਰ ਕੀ ਕਰਹੀ ਸੇਵ। ” 
- ਗਉਂ ਕਬ, ੬, ੩:੨ (324) 


“ਹਰਿ ਦੇਹੁ ਬਿਮਲ ਮਤਿ ਗੁਰ ਸਾਧ ਪਗ ਸੇਵਹ ਹਮ ਹਰਿ ਮੀਠ ਲਗਾਇਬਾ (ਚਰਨ 
ਪੂਜੀਏ) 

- ਜੈਤ ੪, ੪, ੪੯੧ (693) 
(4) ਸੇਵਦੇ ਹੋਏ, ਸਿਮਰਨ ਕਰਦਿਆਂ 
“ਚਾਰ ਆਸਰਮ ਚਾਰਿ ਬਰੰਨਾ ਮੁਕਤਿ ਭਏ ਸੇਵ ਤੋਊ। ” 

-ਦੇਵ ੫, ੩੩, ੧:੨ (535) 
“ਹਰਿ ਗਾਇ ਮੰਗਲੂ ਰਾਮ ਨਾਮਾ ਹਰਿ ਸੇਵ ਸੇਵਕ ਸੇਵਕੀ। ” (ਸਿਮਰਨ ਕਰਦਾ) 

- ਵਡ ੪, ਘੋੜੀ, ੨, ੪:੩ (576) 

(“ਮਹਾਨਕੋਸ਼” ਇਥੇ “ਸੇਵ” ਦੇ ਅਰਥ “ਪਿਆਰਾ” ਕਰਦਾ ਹੈ) 


ਹੋਰ ਰੂਪ: 
ਸੇਵਉ - 
“ਸੇਵਤ ਸੇਵਿ ਸੇਵਿ ਸਾਧ ਸੇਵਉ ਸਦਾ ਕਰਉ ਕਿਰਤਾਏ । ”” 
- ਬਿਲਾ ੫, ੮੧, ੧:੧ (820) 


ਸੇਵਸਾ - 
“ਜਿਨਿ ਨਾਮੁ ਦੀਆ ਤਿਸੁ ਸੇਵਸਾ ਤਿਸੁ ਬਲਿਹਾਰੈ ਜਾਉ। ”” 
-ਰਾਮ ੧,ਓਅ ੩੧੬ (934) 
ਸੇਵਹ- 
“ਉਠਤ ਬੈਠਤ ਸਤਿਗੁਰੁ ਸੇਵਹ ਜਿਤੁ ਸੇਵਿਐ ਸਾਂਤਿ ਪਾਈ” 
- ਵਡ ੪, ਛੰਤ ੧, ੧:੫ (572) 
ਸੇਵਹਿ- 
“ਜੋ ਸੇਵਹਿ ਜੋ ਸੇਵਹਿ ਤੁਧੁ ਜੀ ਜਨੁ ਨਾਨਕੁ ਤਿਨ ਕੁਰਬਾਣਾ। ”? 
- ਆਸਾਂ ੧, ਸੁਪੁ, ੧, ੨:੫ (11) 


(1) ਮੰਨਾਂਦੇ ਹਨ 
“ਥਿਤੀ ਵਾਰ ਸੇਵਹਿ ਮੁਗਧ ਗਵਾਰ” 
- ਬਿਲਾ ੩, ਵਾ ੨, ੧0:੪ (843) 
(2) ਸੇਵਾ ਕਰਦੇ/ਕਰਦੀਆਂ ਹਨ, ਵੇਖੋ ਸੇਵ (2) 
(3) ਸੇਵਦੇ/ਸਿਮਰਦੇ ਹਨ, ਵੇਖੋ “ਸੇਵ” (4) 





810 


ਹੋਰ ਰੂਪ: 
ਸੇਵਹੀ - 
“ਪ੍ਰਭੁ ਭਗਤਿ ਵਛਲੂ ਨਹ ਸੇਵਹੀ ਕਾਇਆ ਕਾਕ ਗੁਸਨਾ ਰਾਮ। ” 
- ਬਿਲਾ ੫, ੪, ੩:੨ (848) 

(4) ਸੇਵਾ ਭਗਤੀ ਕਰਦੇ ਹਨ 
“ ਅਨਦਿਨੁ ਸੇਵਹਿ ਸਚੀ ਬਾਣੀ ਸਬਦਿ ਸਚੈ ਓਮਾਹਾ ਹੇ। ” (ਸਚੀ ਬਾਣੀ ਦੁਆਰਾ 
ਸੇਵਾ ਭਗਤੀ ਕਰਦੇ ਹਨ) 

- ਮਾਰੂ ੩, ੧੨, ੮:੩ (1055) 


(1)ਸਰਨੀ ਪਵੋ 
“ਕਰਿ ਸੇਵਹੁ ਪੂਰਾ ਸਤਿਗੁਰੂ ਵਣਜਾਰਿਆ ਮਿਤ੍ਰਾ ਸਭ ਚਲੀ ਰੈਣਿ 
ਵਿਹਾਦੀ। ”(“ਕਰਿ” ਦੇ ਅਰਥ ਇਥੇ “ਸਮਝ ਕੇ” ਹਨ ਸਤਿਗੁਰੂ ਨੂੰ ਪੂਰਾ ਸਮਝ ਕੇ 
ਸਰਨੀ ਪਵੋ। 

- ਸਿਰੀ ੪, ਪਹ ੩, ੪:੨ (73) 
(2) ਸਿਮਰੋ- 
“ਹਰਿ ਸੇਵਹੁ ਖਿਨੁ ਖਿਨੁ, ਢਿਲ ਮੂਲਿ ਨ ਕਰਿਹੁ ਜਿਤੁ ਅਸਥਿਰੁ ਜੁਗੁ ਜੁਗੁ 
ਹੋਵਹੁ । ” 

-ਸਿਰੀ ੪, ਪਹ ੩, ੪:੩ (77) 
(3) ਪੂਜੋ- 
“ਨਿਤ ਚਰਨ ਸੇਵਹੁ ਸਾਧ ਕੇ ਤਜਿ ਲੋਭ ਮੋਹ ਬਿਕਾਰ। ”? 

- ਮਾਲੀ ੫, ੧, ੨:੧ (986) 


੭ 
“ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ । ” 


- ਜਪੁ ੧, ੩੫:੧0 (7) 
“ਆਪਣੇ ਸੇਵਕ ਕੀ ਪੈਜ ਰਖੀਆ ਦੁਇ ਕਰ ਮਸਤਕਿ ਧਾਰਿ ਜੀਉ। ? 
- ਸਿਰੀ ੧, ਅਸ ੨੮, ੧੬:੩ (72) 
“ਸੇਵਕ ਭਾਇ ਵਣਜਾਰਿਆ ਮਿਤ੍ਰਾ ਗੁਰੁ ਹਰਿ ਹਰਿ ਨਾਮੁ ਪ੍ਰਗਾਸਿ। (ਦਾਸ ਭਾਵ) 
- ਸਿਰੀ੪, ਵਣ੧, ੬:੨ (82) 
ਹੋਰ ਰੂਪ: 
ਸੇਵਕੰ - 
“ਨਹ ਸਮਰਥੰ ਨਹ ਸੇਵਕੰ ਨਹ ਪ੍ਰੀਤਿ ਪੁਰਖ ਪੁਰਖੋਤਮੰ। ? 
- ਸਸ ੫, ੨੨੧੧ (1356) 
ਸੇਵਕਾਂ - 
“ਕੋਟਿ ਤੇਤੀਸ ਸੇਵਕਾ ਸਿਧ ਸਾਧਿਕ ਦਰਿ ਖਰਿਆ। ” (ਸੇਵਕ) 
- ਸਿਰੀ ੫, ੭੨, ੪੧੧ (42) 
“ਆਪਣਿਆ ਸੇਵਕਾ ਕੀ ਆਪਿ ਪੈਜ ਰਖੇ ਆਪਣਿਆ ਭਗਤਾਂ ਕੀ ਪੈਰੀ ਪਾਵੈ । ” 
(ਸੇਵਕਾਂ) 
- ਬਿਹਾ ੪, ਵਾਰ੧੭:੩ (555) 
ਸੇਵਕਾਇ - 





811 


“ਕੋਟਿ ਮਾਇਆ ਜਾ ਕੈ ਸੇਵਕਾਇ। ” (ਟਹਲਣਾਂ, ਦਾਸੀਆਂ) 
- ਭੈਰ ੫, ਅਸ ੨, ੨੧ (1156) 
ਸੇਵਕਾਣੁ- 
“ਜਨ ਨਾਨਕੁ ਤਿਸ ਕੇ ਚਰਨ ਪਖਾਲੈ ਜੋ ਹਰਿ ਜਨੁ ਨੀਚੁ ਜਾਤਿ ਸੇਵਕਾਣੁ। ? 
-ਗੋਡ ੪, ੪, ੪:੨ (861) 
ਸੇਵਕਿ - 
“ਹਿਰਦੈ ਹਰਿ ਹਰਿ ਨਾਮ ਰਸੁ ਕਵਲਾ ਸੇਵਕਿ ਤਿਸੁ । ” (ਦਾਸੀ) 
- ਬਿਲਾ ੪, ਵਾਰ ੧, ੨ਸ, ੩, ੨:੩ (854) 
“ਸੋ ਸੇਵਕਿ ਰਾਮ ਪਿਆਰੀ। ”(ਦਾਸੀ) 
- ਰਾਮ ੧, ੧0, ੧:੩ (879) 
ਸੇਵਕੀ - 
“ਹਰਿ ਗਾਇ ਮੰਗਲੂ ਰਾਮ ਨਾਮਾ ਹਰਿ ਸੇਵ ਸੇਵਕ ਸੇਵਕੀ। ” 
- ਵਡ ੪, ਘੋੜੀ ੨, ੪:੩ (576) 
ਸੇਵਕੁ - 
“ਹਰਿ ਆਪੇ ਠਾਕੁਰੁ ਹਰਿ ਆਪੇ ਸੇਵਕੁ ਜੀ ਕਿਆ ਨਾਨਕ ਜੰਤ ਵਿਚਾਰਾ” 
- ਆਸਾ ੪, ਸੁਪੁ ੧, ੧੫ (10) 
ਸੇਵਕੋ - 
“ਸੇਵਾ ਮੰਗੈ ਸੇਵਕੋ ਲਾਈਆਂ ਅਪੁਨੀ ਸੇਵ।” 
- ਸਿਰੀ ੫, ੭੫, ੩੧ (43) 


“ਸੇਵਤ ਸੇਵਤ ਸਦਾ ਸੇਵਿ ਤੇਰੈ ਸੰਗਿ ਬਸਤੁ ਹੈ ਕਾਲੁ । ” 
- ਗਉਂ ੫. ੧੫੯, ੧:੧ (214) 
“ਸੇਵਤ ਸੇਵਿ ਸੇਵਿ ਸਾਧ ਸੇਵਉ ਸਦਾ ਕਰਉ ਕਿਰਤਾਏ । ”” 
- ਥਿਲਾ ੫, ੮੧, ੧:੧ (820) 
(“ਮਹਾਨਕੋਸ਼” ਇਥੇ “ਸੇਵਤ” ਦੇ ਅਰਥ “ਜਿਸ ਨੂੰ ਸਿਮਰਿਆ ਜਾਵੇ ` ਕਰਦਾ ਹੈ) 
ਹੋਰ ਰੂਪ: 
ਸੇਵੰਤ - 
“ਬਹੁ ਜਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸਹ। ” 
- ਸਸ ੫, ੭੧੧ (1354) 
ਸੇਵਦਾ - 
“ਹਰਿ ਸਜਣੁ ਗੁਰੁ ਸੇਵਦਾ ਗੁਰ ਕਰਣੀ ਪਰਧਾਨੁ । ” 
- ਸਿਰੀ ੧, ੧੯, ੪੯੨ (21) 


- ਗਉਂ ੫. ਸੁਖ ੧੭, ੧੨ (285) 


“ਹਉ ਤਿਸੁ ਢਾਢੀ ਕੁਰਬਾਣੁ ਜਿ ਤੇਰਾ ਸੇਵਦਾਰੁ। ” 





812 


- ਰਾਮ ੫. ਵਾਰ ੧੧:੧ (962) 


“ਇਕੁ ਸਚਾ ਸਭ ਸੇਵਦੀ ਧੁਰਿ ਭਾਗਿ ਮਿਲਾਵਾ ਹੋਇ। ”? 
- ਮਾਰੁ ੩, ੪, ੨:੧ (994) 
ਹੋਰ ਰੂਪ: 
ਸੇਵਦੇ- 
“ਲੋਭੀ ਅਨ ਕਉ ਸੇਵਦੇ ਪੜਿ ਵੇਦਾ ਕਰੈ ਪੂਕਾਰ। ” 
- ਸਿਰੀ ੩, ੪੩, ੩੯੨ (30) 
“ਪਾਰਬ੍ਰਹਮ ਪਰ੍ਭੁ ਸੇਵਦੇ ਮਨ ਅੰਦਰਿ ਏਕੁ ਧਰੇ ।” 
- ਮਾਝ ੫. ਬਾਰਾ ੧੪੬ (136) 
“ਦਿਨੁ ਰੈਣਿ ਜਿ ਪੁਭ ਕੰਉ ਸੇਵਦੇ ਤਿਨ ਕੈ ਸਦ ਬਲਿਹਾਰ। ? (ਸਿਮਰਦੇ) 
- ਮਾਝ ੫. ਦਿਨ ੨੯ (137) 
ਸੇਵਨਿ - 
“ਸਤਿਗੁਰ ਸੇਵਨਿ ਆਪਣਾ ਤੇ ਵਿਰਲੇ ਸੰਸਾਰਿ। ” (ਪੂਜਨ) 
- ਸਿਰੀ ੩, ੩੪, ੩:੧ (26) 
“ਦਰਿ ਸੇਵਨਿ ਸੰਤ ਜਨ ਖੜੇ ਪਾਇਨਿ ਗੁਣੀ ਨਿਧਾਨੁ । ” (ਸਿਮਰਨ) 
-ਸਿਰੀ ੩, ੪੯, ੧:੩ (32) 
ਸੇਵੰਨਿ - 
“ਸੇ ਭਾਈ ਸੇ ਸਜਣਾ ਜੋ ਸਚਾ ਸੇਵੰਨਿ।”? 
- ਸੂਹੀ ੩, ਅਸ ੩, ੨੫੨੧ (756) 
ਸੇਵਨ੍ਹਿ - 
“ਸਾਹਿਬੁ ਸੇਵਨ੍ਹਿ ਆਪਣਾ ਪੂਰੇ ਸਬਦਿ ਵੀਚਾਰਿ। ” 
੍‌੍ - ਗਜ ੩, ਵਾਰ ੧0:੨ (512) 
ਸੇਵਨੀ - 
“ਜਿਨਿ ਕੀਤੇ ਤਿਸੈ ਨ ਸੇਵਨੀ ਦੇਦਾ ਰਿਜਕੁ ਸਮਾਇ। ”” 
- ਸਾਰ ੪, ਵਾਰ ੩੧ਸ, ੩, ੧:੩ (1249) 


ਦਾਸੀ, ਸੇਵਾਦਾਰਨੀ 
“ਮੈ ਜੁਗਿ ਜੁਗਿ ਦਯੈ ਸੇਵੜੀ। ?” 
- ਸਿਰੀ ੫, ਅਸ ੨੯, ੨੧੯੧ (74) 


(1) ਖਿਦਮਤ, ਟਹਲ 
“ਸੇਵਾ ਸਾਧ ਨ ਜਾਨਿਆ ਹਰਿ ਰਾਇਆ। ” 
- ਆਸਾਪ, ਸੋਪੁ ੪, ੨੨ (12) 
“ਸਤਿਗੁਰ ਕੀ ਸੇਵਾ ਗਾਖੜੀ ਸਿਰੁ ਦੀਜੈ ਆਪੁ ਗਵਾਇ। ”” 
- ਸਿਰੀ ੩, ੩੬, ੪:੧ (27) 
“ਗੁਰ ਕੀ ਸੇਵਾ ਸਬਦੁ ਵੀਚਾਰੁ । ” 
- ਗਉ ੧, ਅਸ ੬, ੭:੧ (223) 


“ਸੰਤ ਕੀ ਸੇਵਾ ਨਾਮੁ ਧਿਆਈਐ। ” 


- ਗਉਂ ੫. ਸੁਖ ੨, ੮:੮ (265) 





813 


(2) ਸਿਮਰਨ, ਉਪਾਸਨਾ, ਬੰਦਗੀ 
“ਹਰਿ ਕੀ ਸੇਵਾ ਸਫਲ ਹੈ ਗੁਰਮੁਖਿ ਪਾਵੈ ਥਾਇ। ”” 

- ਸਿਰੀ ੪, ਵਾਰ ੧0:੧ (86) 
(3) ਸੇਵਨ, ਪੂਜਾ, ਹੋਰ ਵੇਖੋ “ਸੇਵਿ” 
“ਲੋਭ ਮੋਹ ਮਾਇਆ ਮਮਤਾ ਫੁਨਿ ਅਉ ਬਿਖਿਅਨ ਕੀ ਸੇਵਾ।” 

- ਗਉਂ ੯, ੭, ੧:੧ (220) 

(4) ਆਦਰ ਦੇਣਾ (ਭਾਵ) 
“ਸਾਧ ਸੰਗਿ ਧਰਮ ਰਾਇ ਕਰੇ ਸੇਵਾ।”? 

- ਗਉ ੫. ਸੁਖ੭, ੫:੫(271) 


“ਹਰਿ ਗੁਰ ਸਰਵਰੁ ਸੇਵਿ ਤੂ ਪਾਵਹਿ ਦਰਗਹ ਮਾਨੁ । ”” 
- ਸਿਰੀ ੧, ੧੯, ੧੪੨ (21) 
“ਸਤਗੁਰੁ ਸੇਵਿ ਮੋਹੁ ਪਰਜਲੈ ਘਰ ਹੀ ਮਾਹਿ ਉਦਾਸਾ। ”(ਪੂਜਾ/ ਉਪਾਸਨਾ ਨਾਲ) 
- ਸਿਰੀ ੩, ੪੧, ੧੨ (29) 
“ਸੇਵਤ ਸੇਵਤ ਸਦਾ ਸੇਵਿ ਤੇਰੈ ਸੰਗਿ ਬਸਤੁ ਹੈ ਕਾਲੁ । ” 
- ਗਉ ੫. ੧੫੮, ੧:੧ (214) 
(2) ਗ੍ ਹਿਣ/ਧਾਰਨ ਕਰ ਕੇ 
“ਪੂਰੇ ਗੁਰ ਕੈ ਸਬਦਿ ਧਿਆਈਐ ਸਬਦੁ ਸੇਵਿ ਸੁਖੁ ਪਾਵਣਿਆ। ” 
-ਮਾਝ ੪, ਅਸ ੩੪, ੫:੩ (130) 
(3) ਸੇਵਾ ਕਰਕੇ 
“ਸੰਤ ਸੇਵਿ ਪ੍ਰੀਤਿ ਨਾਥ ਰੰਗੁ ਲਾਲ ਨ ਲਾਏ । ” 
- ਆਸਾ ੫, ੧੫੩, ੧:੨ (408) 
“ਸਤਿਗੁਰ ਸੇਵਿ ਲਗੇ ਹਰਿ ਚਰਨੀ ਵੰਡੈ ਭਾਗਿ ਲਿਵ ਲਾਗੀ। ” (ਸੇਵਾ ਕਰਦੇ) 
- ਗੁਜ ੫, ੩੨, ੨੯੧ (503) 


ਹੋਰ ਰੂਪ: 
ਸੇਵਿਓ - 
“ਜਿਨੀ ਪੁਰਖੀ ਸਤਗੁਰੁ ਨ ਸੇਵਿਓ ਸੇ ਦੁਖੀਏ ਜੁਗ ਚਾਰਿ। ” (ਸੇਵਾ ਕਰਨਾ) 
- ਸਿਰੀ ੩, ੫੩, ੧:੧ (34) 


ਸੇਵਿਅਉ - 
“ ਗੁਰ ਅਮਰਦਾਸੁ ਜਿਨ ਸੇਵਿਅਉ ਤਿਨ ਦੁਖੁ ਦਰਿਦੁ ਪਰਹਿਰ ਪਰੈ। ” 
- ਸਵ ੩, ੧੭੧੬ (1395) 
ਸੇਵਿਆ - 
“ਜਿਨੀ ਸਤਿਗੁਰ ਸੇਵਿਆ ਤਿਨੀ ਪਾਇਆ ਨਾਮੁ ਨਿਧਾਨੁ । (ਸੇਵ ਕੀਤੀ) 
- ਸਿਰੀ ੩, ੩੪, ੨੧ (26) 
ਸੇਵਿਐ - 
“ਸਤਿਗੁਰ ਸੇਵਿਐ ਹਰਿ ਮਨਿ ਵਸੈ ਲਗੈ ਨ ਮੈਲੁ ਪਤੰਗੁ । ? 
- ਸਿਰੀ ੩, ਅਸ ੨੫, ੧੨ (69) 
ਸੇਵਿਹੁ - 





814 


“ਸੋ ਸਤਿਗੁਰੁ ਸੇਵਿਹੁ ਸਾਧ ਜਨੁ ਜਿਨਿ ਹਰਿ ਹਰਿ ਨਾਮੁ ਦ੍ਿੜਾਇਆ। ?” 
- ਵਡ ੪, ਵਾਰ੩:੧ (586) 
“ਹਰਿ ਕੇ ਸੰਤ ਸੁਣਹੁ ਜਨ ਭਾਈ ਗੁਰੁ ਸੇਵਿਹੁ ਬੇਗਿ ਬੇਗਾਲੀ। ? 
- ਧਨਾ ੪, ੪, ੨:੧ (667) 
ਸੇਵੀ - 
“ਸਤਿਗੁਰੁ ਸੇਵੀ ਭਾਉ ਕਰਿ ਮੈ ਪਿਰੁ ਦੇਹੁ ਮਿਲਾਇ। ”? 
- ਸਿਰੀ ੩, ੬੨, ੧੨ (38) 
ਸੇਵੀਅਹਿ - 
“ਕਬੀਰ ਜਾ ਘਰ ਸਾਧ ਨ ਸੇਵੀਅਹਿ ਹਰਿ ਕੀ ਸੇਵਾ ਨਾਹਿ।”? 
- ਸਲੋ ਕਬ, ੧੯੨੦੧ (1374) 
ਸੇਵੀਐ - 
“ਐਸਾ ਸਤਿਗੁਰੁ ਸੇਵੀਐ ਮਨਾ ਜਿਤੁ ਸੇਵਿਐ ਗੋਵਿਦ ਪੀਤਿ ਉਪਜੈ ਅਵਰ ਵਿਸਰਿ 
ਸਭ ਜਾਇ। ”” 
- ਗਜ ੧, ੩, ੧":੧ (490) 
“ਨਦਰੀ ਸਤਗੁਰੁ ਸੇਵੀਐ ਨਦਰੀ ਸੇਵਾ ਹੋਇ। ” 
- ਵਡ ੩, ੨, ੧:੧ (558) 
ਸੇਵੇ- 
“ਬਿਨੁ ਸਤਿਗੁਰ ਸੇਵੇ ਸੁਖੁ ਨ ਪਾਏ ਦੁਖੋ ਦੁਖੁ ਕਮਾਵਣਿਆ। ” 
- ਮਾਝ ੩, ਅਸ ੮, ੭:੩ (114) 
“ਸਤਿਗੁਰੁ ਸੇਵੇ ਸੁ ਲਾਲਾ ਹੋਇ। ” 
- ਆਸਾ ੩. ੪੬, ੪੧ (363) 
“ਸਤਿਗੁਰੁ ਸੇਵੇ ਕਰਣੀ ਸਾਰੀ। ” 
- ਬਿਲਾ ੩, ਵਾ, ੨, ੬:੫ (842) 
ਸੇਵੈ - 
“ਸਤਿਗੁਰ ਸੇਵੈ ਲਗਿਆ ਕਢਿ ਰਤਨੁ ਦੇਵੈ ਪਰਗਾਸਿ। ”” 
- ਸਿਰੀ ੪, ੬੬, ੨੨ (40) 
“ਤਾ ਕੀ ਕੀਮਤਿ ਨਾ ਪਵੈ ਬਿਨੁ ਗੁਰ ਕੀ ਸੇਵੈ । ”” 
- ਆਸਾ ੧, ਅਸ ੧੮, ੬੧੨ (420) 
(4) ਸਿਮਰ 
“ਹਉਮੈ ਮਾਰਿ ਸਦਾ ਮਨੁ ਨਿਰਮਲੁ ਰਸਨਾ ਸੇਵਿ ਸੁਖਦਾਤਾ ਹੇ । ” 
- ਮਾਰੂ ੩, ਸੋਲਾ ੯, ੧੨:੩ (1053) 


ਹੋਰ ਰੂਪ: 
ਸੇਵਿਓ - 
“ਸਚਾ ਸਬਦੁ ਨ ਸੇਵਿਓ ਸਭਿ ਕਾਜ ਸਵਾਰਣਹਾਰੁ । ” 
- ਸਿਰੀ ੩, ੫੩, ੧:੪ (34) 


ਸੇਵਿਆ - 
“ਜਿਨਿ ਸੇਵਿਆ ਤਿਨਿ ਪਾਇਆ ਮਾਨੁ। ”” 

- ਜਪੁ ੧, ੫:੩ (2) 
“ਜਿਨਿ ਸੇਵਿਆ ਪੁਭੁ ਆਪਣਾ ਸੋਈ ਰਾਜ ਨਰਿੰਦੁ ।  (ਅਰਾਧਿਆਂ) 





815 


- ਸਿਰੀ ੫, ੮੮, ੨:੩ (49) 
ਸੇਵਿਐ - 
“ਸਚੇ ਸੇਵਿਐ ਸਚੁ ਵਡਿਆਈ ਗੁਰ ਕਿਰਪਾ ਤੇ ਸਚੁ ਪਾਵਣਿਆ। ” (ਅਰਾਧਨ 
ਨਾਲ) 
- ਮਾਝ ੩, ਅਸ ੧੧, ੨:੩, (115) 
“ਉਠਤ ਬੈਠਤ ਸਤਿਗੁਰੁ ਸੇਵਹ ਜਿਤੁ ਸੇਵਿਐ ਸਾਂਤਿ ਪਾਈ। ”” 
- ਵਡ ੪, ਛੰਤ ੧, ੧:੫ (572) 


ਸੇਵਿਹੁ - 
“ਸੋਈ ਸੇਵਿਹੁ ਜੀਅੜੇ ਦਾਤਾ ਬਖਸ਼ਿੰਦੁ । ” 


- ਗਉ ੫, ਵਾਰ ੧੪:੨ (321) 
ਸੇਵੀ - 
“ਕਿਸੁ ਹਉ ਸੇਵੀ ਕਿਆ ਜਪੁ ਕਰੀ ਸਤਗੁਰ ਪੂਛਉ ਜਾਇ। ”” 
- ਸਿਰੀ ੩, ੫੪, ੧੧ (34) 
ਸੇਵੀਅਲੇ - 
“ਤਾ ਤੇ ਸੇਵੀਅਲੇ ਰਾਮਨਾ । ”” 
- ਅਸਾ ਕਬ, ੫. ੧":੧ (476) 
ਸੇਵੀਐ - 
“ਸਚਾ ਸਾਹਿਬੁ ਸੇਵੀਐ ਸਚੁ ਵਡਿਆਈ ਦੇਇ। ” 
- ਸਿਰੀ ੩, ੪੩, ੧:੧ (30) 
ਸੇਵੀਜੈ - 
“ਗੁਰੁ ਸੇਵੀਜੈ ਅੰਮ੍ਰਿਤੁ ਪੀਜੈ ਜਿਸੁ ਲਾਵਹਿ ਸਹਜਿ ਧਿਆਨੋ । ” 
- ਸੂਹੀ ੫, ਛੰਤ ੧, ੩:੫ (777) 
ਸੇਵੀਲੇ - 
““ਸੇਵੀਲੇ ਗੋਪਾਲ ਰਾਇ ਅਕੁਲ ਨਿਰੰਜਨ। ” (ਪੂਜੋ) 
- ਮਲਾ ਨਾਮ, ੧, ੧":੧ (1292) 
ਸੇਵੇ - 
“ਸਤਗੁਰੁ ਸੇਵੇ ਆਪਣਾ ਹਉ ਸਦ ਕੁਰਬਾਣੈ ਤਾਸੁ । ” 
- ਸਿਰੀ ੩, ੧੮, ੩੨ (21) 
“ਸਭ ਸ੍ਰਿਸਟਿ ਸੇਵੇ ਦਿਨੁ ਰਾਤਿ ਜੀਉ। ”? 
- ਸਿਰੀ ੫, ਅਸ ੨੯, ੧੨੧ (74) 
ਸੇਵਦੇ - 
“ਡੋਰੇ ਭੋਰੇ ਰੂਹੜੇ ਸੇਵਦੇ ਆਲਕੁ। ” (ਸੇਵਨ ਵਿਚ) 
- ਮਾਰੂ ੫. ਵਾਰ ਪਸ, ੫, ੩:੧ (1095) 
ਸੇਵੈ - 
“ਪਾਰਬ੍ਰਹਮੁ ਜੋ ਸਦ ਹੀ ਸੇਵੈ ਸੋ ਗੁਰ ਮਿਲਿ ਨਿਹਚਲੁ ਕਹਣਾ। ” (ਪੂਜੇ, ਆਰਾਧੇ) 
- ਮਾਝ ੫, ੫੦, ੧:੩ (109) 
(1) ਸੌ, ਸੈਂਕੜੇ, ਵੇਖੋ “ਸੈਆਨ?” “ਸੈਚਿ? 
“ਉਡੇ ਉਡਿ ਆਵੈ ਸੈ ਕੋਸਾ ਤਿਸੁ ਪਾਛੇ ਬਚਰੇ ਛਰਿਆ। ” 


- ਗੂਜ ੫, ਸੋਦ ੫, ੩:੧ (10) 





816 


(2) ਤੋੱ 
“ਨਰ ਸੈ ਨਾਰਿ ਹੋਇ ਅਉਤਰੈ । ” 
- ਗੋਂਡ ਨਾਮ, ੬, ੩੨ (874) 
(3) ਜਿਵੇ' ਹੈ, ਹੋਣਾ ਦਾ ਵਰਤਮਾਨ ਕਾਲ 
“ਨਾਨਕੁ ਜਲ ਕੌ ਮੀਨੁ ਸੈ ਥੇ ਭਾਵੈ ਰਾਖਹੁ ਪ੍ਰੀਤਿ। ” 
- ਪੁਭਾ ੧, ੧੩, ੫੧੨ (1331) 


“ਨਾਨਕ ਲਹਰੀ ਲਖ ਸੈਆਨ ਡੁਬਣ ਦੇਇ ਨ ਮਾ ਪਿਰੀ। ? 
- ਗੂਜ ੫, ਵਾਰ ੭ਸ, ੫, ੧੨ (519) 


ਸੈਆਨੀ ---- ਸਿਆਣੀ, ਸਮਝਦਾਰ 
“ਮੇਰੇ ਬਾਬਾ ਮੈ ਬਉਰਾ ਸਭ ਖਲਕ ਸੈਆਨੀ ਮੈ ਬਉਰਾ। ”” 
- ਬਿਲਾ ਕਬ, ੨, ੧":੧ (855) 
“ਸਤਰਿ ਸੈਇ ਸਲਾਰ ਹੈ ਜਾ ਕੈ। ? 
- ਭੈਰ ਕਬ, ੧੫, ੧:੧ (1161) 
ਦੁਨੀਆਂ, ਸੰਸਾਰ ਵੇਖੋ “ਸੈਸਾਰੁ ” 
“ਸੈਸਾਰ ਗਾਰ ਬਿਕਾਰ ਸਾਗਰ ਪਤਿਤ ਮੋਹ ਮਾਨ ਅੰਧ ਬਿਕਲ ਮਾਇਆ ਸੰਗਿ 
ਧੰਧ। ? 
- ਕਾਨ ੫, ੪੧, ੧2੧੯੨ (1306) 


ਹੋਰ ਰੂਪ: 


ਸੈਸਾਰੜਾ - 
“ਸਭੁ ਮੁਕਤੁ ਹੋਆ ਸੈਸਾਰੜਾ ਨਾਨਕ ਸਚੀ ਬੇੜੀ ਚਾੜਿ ਜੀਉ। ” 
- ਸਿਰੀ ੫, ਅਸ ੨੯, ੧੧:੩ (34) 


2੩੩ 


ਸੈਸਾਰਾ - 
“ਦੂਜੈ ਭਾਇ ਕਾਰ ਕਮਾਵਣੀ ਨਿਤ ਤੋਟਾ ਸੈਸਾਰਾ। ” (ਸੰਸਾਰ ਵਿਚ) 
- ਮਾਰੂ ੧, ਅਸ ੧, ੫:੩ (1009) 
8. _ 
“ਇਹੁ ਕੁਟੰਬੁ ਸਭੁ ਜੀਅ ਕੇ ਬੰਧਨ ਭਾਈ ਭਰਮਿ ਭੁਲਾ ਸੈੱਸਾਰਾ। ” 
- ਸੋਰ ੩, ੬, ੨੧ (602) 
ਸੈਸਾਰਿ - 
“ਮਨਮੁਖਿ ਅੰਧੁ ਨ ਚੇਤਈ ਕਿਤੁ ਆਇਆ ਸੈਸਾਰਿ। ? (ਸੰਸਾਰ ਵਿਚ) 
- ਵਡ ੪, ਵਾਰ ੧੭ਸ, ੩, ੧੩ (592) 


ਦੁਨੀਆ ਵਿਚ ਰਹਿਣ ਵਾਲੇ, ਦੁਨਿਆਵੀ ਬਿਰਤੀ ਵਾਲੇ 
“ਸੈਸਾਰੀ ਆਪਿ ਖੁਆਇਅਨੁ ਜਿਨੀ ਕੁੜੁ ਬੋਲਿ ਬੋਲਿ ਬਿਖੁ ਖਾਇਆ। ”? 
੍‌੍ - ਮਾਝ ੧, ਵਾਰ ੧੬੪ (145) 
“ਕਵਨੁ ਸੈਸਾਰੀ ਕਵਨੁ ਸੁ ਭਗਤਾ। ”? 
- ਮਾਝ ੫, ਸੋਲਾ ੧੦, ੬:੨ (1081) 





817 


ਹੋਰ ਰੂਪ: 
ਸੈਸਾਰੀਆ - 
“ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ। ”? 
- ਮਾਝ ੧, ਵਾਰ ੧੬:੧ (145) 
ਦੁਨੀਆ, ਸੰਸਾਰ, ਵੇਖੋ “ਸੈਸਾਰ 
““ਐ ਐਸਾ ਬਾਜੀ ਸੈਜਾਰ ਨ ਚੇਝੈ ਧਰਿ ਨਾਮਾ। ” 
- ਤਿਲੰ ੪, ੨, ੧":੧ (723) 
ਹੋਰ ਰੂਪ: 
ਸੈਸਾਰੇ - 
“ਗੁਣ ਮਹਿ ਗੁਣੀ ਸਮਾਏ ਜਿਸੁ ਆਪਿ ਬੁਝਾਏ ਲਾਹਾ ਭਗਤਿ ਸੈਸਾਰੇ। ” (ਸੰਸਾਰ 


- ਵਡ ੩, ਛੰਤ ੪, ੧:੩ (570) 


ਸੈਸਾਂਰੈ ਵਿਚਿ ਸੋਭ ਨ ਪਾਇਨੀ ਅਗੇ ਜਿ ਕਰੇ ਸੁ ਜਾਣੈ ਕਰਤਾਰੁ । ? 
- ਰਾਮ ੩, ਵਾਰ ੮ਸ, ੩, ੨:੮ (950) 


“ਜਨਮ ਜਨਮ ਕਾ ਵਿਛੁੜਿਆ ਹਰਿ ਮੇਲਹੁ ਸਜਣੁ ਸੈਣ। ” 
- ਮਾਝ ੫, ਦਿਨ ੧:੩ (136) 
(“ਮਹਾਨਕੋਸ਼” ਇਥੇ ਅਰਥ “ਸਵਾਮੀ” ਪਤੀ ਕਰਦਾ ਹੈ) 
“ਸੇ ਸੈਣ ਸੇ ਸਜਣਾ ਜਿ ਗੁਰਮੁਖਿ ਮਿਲਹਿ ਸੁਭਾਇ।  (ਕੁੜਮ) 
- ਸੋਰ ੪, ਵਾਰ ੩ਸ, ੩, ੨:੧ (643) 
ਸੋਈ 
“ਸੁੰਦਰ ਮੰਦਰ ਸੈਣਹ ਜੇਣ ਮਧ੍ਰ ਹਰਿ ਕੀਤਰਨਹ। ”” 
- ਗਾਥਾ ੫, ੧੨੧ (1360) 
(“ਮਹਾਨਕੋਸ਼” ਇਥੇ ਅਰਥ “ਸੌਣ? ਦੇ ਕਰਦਾ ਹੈ) 
ਵਾਕਫ, ਜਾਣੂ (ਮਹਾਨਕੋਸ਼), ਸਬੰਧੀ 
“ਸੰਤ ਜਨਾ ਮਿਲਿ ਪਾਇਆ ਮੇਰੇ ਗੋਵਿਦਾ ਮੇਰਾ ਹਰਿ ਪ੍ਰਭੁ ਸਜਣੁ ਸੈਣੀ ਜੀਉ। ? 
- ਗਉਂ ੪, ੬੭, ੨:੩ (174) 


ਹੋਰ ਰੂਪ: 
ਸੈਣੁ - 
““ਸਜਣੂ ਤੂ ਹੈ ਸੈਣੁ ਤੂ ਮੈ ਤੁਝ ਉਪਰਿ ਬਹੁ ਮਾਣੀਆ। ” 
- ਸੂਹੀ ੫, ਅਸ ੪, ੨੨੧ (761) 


(1) ਸਬੰਧੀ, ਰਿਸ਼ਤੇਦਾਰ, ਵੇਖੋ “ਸੈਣੀ? 

(2) ਬਾਂਧਵਗੜ (ਰੀਵਾ) ਦੇ ਰਾਜਾ “ਰਾਜਾ ਰਾਮ” ਦਾ ਨਾਈ ਜੋ ਰਾਮਾ ਨੰਦ ਦਾ ਚੇਲਾ 
ਬਣ ਨਾਮੀ ਭਗਤ ਹੋਇਆ। ਧਨਾਸਰੀ ਰਾਮ ਵਿਚ ਇਸ ਦਾ ਇਕ ਸ਼ਬਦ ਸ੍ਰੀ ਗੁਰੂ 
ਗ੍ਰੰਥ ਸਾਹਿਬ ਵਿਚ ਦਰਜ ਹੈ। 





818 


“ਜੋ ਜੋ ਮਿਲੈ ਸਾਧੂ ਜਨ ਸੰਗਤਿ ਧਨੁ ਧੰਨਾ ਜਟੁ ਸੈਣੁ ਮਿਲਿਆ ਹਰਿ ਦਈਆ। ” 
- ਬਿਲਾ ੪, ਅਸ ੪, ੭੨ (835) 


“ਜੋ ਸੈਤਨਿ ਵੰਵਾਇਆ ਸੋ ਕਿਤ ਫੇਰਹਿ ਚਿਤ। ” 

- ਸਲੋ ਫਰ, ੧੫:੨ (1378) 
ਸੈਤਾਨਿਆ - 
“ਬਿਨੁ ਪੂਰੇ ਗੁਰਦੇਵ ਫਿਰੈ ਸੈਤਾਨਿਆ। ” (ਸੈਤਾਨ ਵਾਂਗ) 

-ਜੈਤ ੫, ਵਾਰ ੯:੫ (708) 
ਸੈਤਾਨੀ - 
“ਨਾਨਕ ਸਿਰਖੁਥੇ ਸੈਤਾਨੀ ਏਨਾ ਗਲ ਨਾ ਭਾਣੀ। ” 

- ਮਾਝ ੧, ਵਾਰ ੨੬ਸ, ੧, ੧:੧੮ (150) 


(1) ਸੈਤਨਾਂ, ਵੇਖੋ “ਸੈਤਾਨਿ” 
(2) ਬਦੀ, ਸ਼ਰਾਰਤ, ਸ਼ੈਤਾਨਪੁਣਾ 
“ਛੋਡਿ ਕਤੇਬ ਕਰੈ ਸੈਤਾਨੀ। ”” 
- ਭੈਰ ਕਬ, ੧੫, ੩੨ (1161) 
(1) ਬਦੀ ਦਾ ਫਰਿਸ਼ਤਾ, ਸ਼ੈਤਾਨ ਦਾ ਚੇਲਾ, ਵੇਖੋ “ਸੈਤਾਨਿ? 
“ਤੀਹ ਕਰਿ ਰਖੇ ਪੰਜ ਕਰਿ ਸਾਥੀ ਨਾਉ ਸੈਤਾਨੁ ਮਤੁ ਕਟਿ ਜਾਈ। ”? 
- ਸਿਰੀ ੧, ੨੭, ੪੧੧ (24) 
(2) ਬਦੀ/ਸ਼ੈਤਾਨੀਅਤ ਦੀਆਂ 
“ਨਾਨਕੁ ਆਂਥੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ । ” 
- ਸਾਰ ੪, ਵਾਰ ੨੦, ੧, ੧:੭ (1245) 
(1) ਮਿੱਤਰ, ਸਬੰਧੀ, ਹੋਰ ਵੇਖੋ “ਸੈਨੁ? 
“ਬਿਰਧਿ ਭਇਆ ਉਪਰਿ ਸਾਕ ਸੈਨ। ” 
- ਗਉ ੫. ਸੁਖ ੪, ੧:੭ (267) 


ਹੋਰ ਰੂਪ: 
ਸੈਨਾ - 
ਨਾਮੁ ਜਪਹੁ ਮੇਰੇ ਸਾਜਨ ਸੈਨਾ। ” (ਮਿਤਰੋ) 


- ਆਸਾ ੪, ੫੬, ੧੧ (366) 
(2) (ਸੰ.) ਸੌਣਾ 
““ਰੂਖੋ ਭੋਜਨੁ ਭੂਮਿ ਸੈਨ ਸਖੀ ਪ੍ਰਿਅ ਸੰਗਿ ਸੂਖਿ ਬਿਹਾਤ। ” 

- ਕਾਨ ੫, ੪੨, ੨੧੨ (1306) 
(3) ਸੰਗੀ ਸਾਥੀ 
“ਕਵਲ ਨੈਨ ਮਧੁਰ ਬੈਨ ਕੋਟਿ ਸੈਨ ਸੰਗ ਸੋਭ ਕਹਤ ਮਾ ਜਸੋਦ ਜਿਸਹਿ ਦਹੀ ਭਾਤੁ 
ਖਾਹਿ ਜੀਉ।” 

- ਸਵ ੪, ਗਅੰ ੬੨ (1402) 

(1) ਮਿਤਰੋ, ਵੇਖੋ “ਸੈਨ? 
(2) ਫੌਜ 





819 


“ਜਿਸੁ ਨਾਮੁ ਰਿੰਦੈ ਤਿਸੁ ਕੋਟ ਕਈ ਸੈਨਾ। ” 
- ਭੈਰ ੫, ਅਸ ੧, ੨:੨ (1155) 
ਸੈਨਤਾਂ, ਇਸ਼ਾਰੇ 
“ਕਬੀਰ ਹੰਸੁ ਉਡਿਓ ਤਨੁ ਗਾਡਿਓ ਸੋਝਾਈ ਸੈਨਾਹ। ? 
- ਸਲੋ ਕਬ, ੧੧੮੧ (1370) 
(1) ਮਿੱਤਰ, ਸਬੰਧੀ 
“ਸਖਾ ਸੈਨੂ ਪੇਮੁ ਗੋਬਿੰਦ। ? 
- ਆਸਾ ੧, ੧੧, ੩੨ (352) 
(2) ਵੇਖੋ “ਸੈਨ” ਨਾਈ ਜਾਤ ਦਾ ਇਕ ਭਗਤ 
“ਸੈਨੂ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ। ”? 
- ਆਸਾ ਧੰਨਾ, ੨, ੩੧ (467) 


ਆਪਣੇ ਆਪ ਤੋ ਉਪਜਣ ਵਾਲਾ, ਜੋ ਕਿਸੇ ਤੋ ਬਣਿਆ ਨਹੀ' 


““ਅਕਾਲਿ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ। ” 
ਦੇ ਜਰ ੧. ੧੧੯ (4) 


(1) ਚਿਟਾਨ 
“ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ। ”? 
- ਗੂਜ ੫, ਸੋਦ ੫, ੧:੨ (10) 


““ਸਸੀਅਰੁ ਅਰੁ ਸੂਰੁ ਨਾਮੁ ਉਲਾਸਹਿ ਸੈਲ ਲੋਅ ਜਿਨਿ ਉਧਰਿਆ। ” 


(“ਮਹਾਨਕੋਸ਼” “ਸੈਲ” ਦੇ ਅਰਥ ਇਥੇ “ਮੁੜ” ਜੜ੍ਹਮਤ, ਕਰਦਾ ਹੈ) 
੍‌੍ - ਸਵ ੩, ੨:੩ (1393) 
(2) ਸੈਰ, ਗਮਨ 
“ਤਿਉ ਤਿਉ ਸੈਲ ਕਰਹਿ ਜਿਉ ਭਾਵੈ । ”” 
- ਗਉ ਰਵਿ, ੨, ੩:੧ (345) 
(3) ਪ੍ਰਧਾਨ ਪਹਾੜ ਭਾਵ ਸ੍ਰਿਸ਼ਟੀ 
“'ਓਅੰਕਾਰਿ ਸੈਲ ਜੁਗ ਭਏ । (ਪਹਾੜਾਂ ਭਾਵ ਸ੍ਰਿਸ਼ਟੀ ਤੇ ਸਮੇ ਦੀਆਂ ਵੰਡਾਂ 
ਹੋਈਆਂ) 
- ਰਾਮ ੧, ਓਅੰ ੧:੩ (929) 
(4) ਮੌਜ (ਭਾਵ) 
“ਆਥਿ ਸੈਲ ਨੀਚ ਘਰਿ ਹੋਇ। ”? 
- ਰਾਮ ੧, ਓਅੰ ੧੪:੩ (931) 
(“ਦਰਪਣ ” ਇਥੇ ਵੀ ਅਰਥ “ਪਹਾੜ? ਦੇ ਕਰਦੇ ਹਨ, ਮਹਾਨਕੋਸ਼ “ਜੜ੍ਹਮਤ `, 
“ਮੂੜ” ਕਰਦਾ ਹੈ) 
ਹੋਰ ਰੂਪ: 
ਸੈਲੰ - 
“ਮਸਕੰ ਭਗਨੰਤ ਸੈਲੰ ਕਰਦਮੰ ਤੁਰੰਤ ਪਪੀਲਕਹ। ” 
- ਸਸ ੫, ੫੫੧ (1359) 
ਸੈਲਾ - 





820 


““ਨਾਵਹਿ ਧੋਵਹਿ ਪੂਜਹਿ ਸੈਲਾ। ” (ਪੱਥਰ ਦੇ ਬੁੱਤਾਂ ਨੰ) 
- ਰਾਮ ੧, ਅਸ ੪, ੩:੧ (904) 
ਸੈਲੁ - 
“ਮਨਮੁਖ ਪਾਥਰੁ ਸੈਲੂ ਨ ਭੀਜੈ। (ਪਥਰ ਵਰਗਾ, ਕਰੜੇ ਚਿਤ ਵਾਲਾ) 
- ਮਾਰੂ ੧, ਸੋਲਾ ੯, ੧੨੨ (1029) 
“ਤੀਰਥਿ ਨਾਇ ਕਹਾ ਸੁਚਿ ਸੈਲ। (ਪਥਰ ਵਰਗੇ ਕਠੋਰ ਚਿਤ ਵਾਲਾ) 
- ਭੈਰ ੫, ੪੫, ੨੧੧ (1149) 


“ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ। ”” 
- ਜਪੁ ੧, ੫:੧੧ (2) 
“ਗੁਰਮੁਖਿ ਰਵਹਿ ਸੋਹਾਗਣੀ ਸੋ ਪ੍ਰਭੁ ਸੇਜ ਭਤਾਰੁ । ” 
-ਸਿਰੀ ੧, ੨੦, ੩:੩ (21) 
“ਸਚੁ ਸੰਜਮੁ ਕਰਣੀ ਸੋ ਕਰੇ ਗੁਰਮੁਖਿ ਹੋਇ ਪਰਗਾਸੁ । (ਉਹੋ) 
- ਸਿਰੀ ੩, ੩੫, ੧":੨ (26) 
“ਜਿਨੀ ਸੋ ਸਾਲਾਹਿਆ ਪਿਆਰੇ ਹਉ ਤਿਨ ਬਲਿਹਾਰੈ ਜਾਉ । ” (ਉਹ ਨਾਮ) 
- ਸੋਰ ੧, ਅਸ ੩, ੭੨ (636) 
(2) ਉਸ ਦਾ 
“ਆਵਤ ਸੋ ਜਨੁ ਨਾਮਹਿ ਰਾਤਾ। ” (ਆਉਣਾ ਉਸ ਦਾ ਸਫਲ ਹੈ) 
- ਗਉਂ ੫. ਬਾਅ ੧੩੫ (252) 
“ਸੋ ਦੀਆ ਨ ਜਾਈ ਖਾਇਆ। ” (ਉਸ ਦਾ ਦਿਤਾ) 
- ਸੋਰ ਕਬ, ੬, ੩੨ (655) 


(3) ਸੀ, ਹੈ ਦਾ ਭੂਤ ਕਾਲਕ ਰੂਪ 
“ਜਬ ਇਹੁ ਨ ਸੋ ਤਬ ਕਿਨਹਿ ਉਪਾਇਆ। ”? 


- ਭੈਰ ੫, ੩੮, ੨੧ (1146) 
(4) ਜੇਹਾ, ਵਰਗਾ, ਜੈਸਾ 
“ਦੋਮ ਨ ਸੇਮ ਏਕ ਸੋ ਆਹੀ। ” (ਇਕੋ ਜਿਹੇ) 

- ਗਉ ਰਵਿ, ੨, ੨:੧ (345) 
“ਜੋ ਜਨੁ ਨਿਰਦਾਵੈ ਰਹੈ ਸੋ ਗਨੈ ਇੰਦੁ ਸੋ ਰੰਕ। ” (ਇੰਦਰ ਤੇ ਰੰਕ ਕੰਗਾਲ) ਨੰ 
ਇਕੋ ਜਿਹਾ ਸਮਝਦਾ ਹੈ) 

- ਸਲੋ ਕਬ, ੧੬੯੨ (1373) 
(ਪਹਿਲੇ ਸੋ ਦੇ ਅਰਥ “ਉਹ” ਹਨ) 
“ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ। ” (ਵਰਗਾ) 

- ਸਲੋ ਕਬ, ੨੪੨੧੧ (1377) 


- ਗਉ ੫, ੭੧", ੨੨ (176) 





821 


- ਗਉਂ ੫. ਬਾਅ ੩:੧ (250) 
- ਗਉਂ ੫. ਬਾਅ ੩:੩ (250) 


(2) ਉਸੇ ਨੰ 
“ਸੋਊ ਸੋਊ ਜਪਿ ਦਿਨ ਰਾਤੀ। ” 


- ਗਉਂ ੫. ਬਾਅ ੫੦੪੫ (260) 
“ਨਾਨਕ ਸੋਊ ਸਰਾਹੀਐ ਜਿ ਘਟਿ ਘਟਿ ਰਹਿਆ ਬਿਆਪਿ। ” 
- ਗਉ ੫. ਬਾਅ ੫੩:੮ (261) 


“ਸਿਮਰਹਿ ਪਾਤਾਲ ਪੁਰੀਆ ਸਚੁ ਸੋਆ। ”” 
- ਮਾਰੂ ੫, ਸੋਲਾ ੮, ੨:੨ (1079) 


- ਜਪੁ ੧, ੫:੨ (2) 
“ਨਾਨਕ ਗੁਰੁ ਸਾਲਾਹੀ ਆਪਣਾ ਜਿਦੂ ਪਾਈ ਪ੍ਰਭੁ ਸੋਇ। ” (ਉਸ) 
- ਸਿਰੀ ੩, ੬੦, ੪:੪ (37) 
“ਗਿਆਨੁ ਧਿਆਨੁ ਧੁਨਿ ਜਾਣੀਐ ਅਕਥੁ ਕਹਾਵੈ ਸੋਇ। ” (ਉਹ ਗੁਰੂ) 
- ਸਿਰੀ ੧, ਅਸ ੧੦, ੨:੧ (59) 
(2) ਖਬਰ, ਸੋਹ 
“ਕੀ ਨ ਸੁਣੇਹੀ ਗੋਰੀਏ ਆਪਣ ਕੰਨੀ ਸੋਇ। ” 
- ਸਿਰੀ ੧, ੨੪, ੩੧ (23) 
“ਸੁਣਿ ਸੁਣਿ ਜੀਵਾ ਸੋਇ ਤੁਮਾਰੀ।” 
- ਮਾਝ ੫. ੩੩, ੧੧ (104) 
“ਖੋਜਤ ਖੋਜਤ ਸੁਨੀ ਇਹ ਸੋਇ। ” (ਖਬਰ) 
- ਆਸਾ ੫. ੧੧, ੪੧੧ (373) 
(3) ਸੋਭਾ, ਕੀਰਤ 
“ਅੰਤਰਿ ਜਿਸ ਕੈ ਸਚੁ ਵਸੈ ਸਚੇ ਸਚੀ ਸੋਇ। ”” 
- ਸਿਰੀ ੩, ੩੬, ੧:੩ (27) 
(4) ਸੌਵੇ ਸਵੇ' 
“ਗਉਣੁ ਕਰੇ ਚਹੁ ਕੁੰਟ ਕ ਘੜੀ ਨ ਬੈਸਣੁ ਸੋਇ।” 
- ਸਿਰੀ ੩, ਅਸ ੨੬, ੩:੩ (70) 
“ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ ਖਾਇ। ” 
- ਗਉਂ ੧, ੧੮, ੧:੧ (156) 
ਹੋਰ ਰੂਪ: 
ਸੋਇਓ - 
“ਸਾਧ ਸੰਗਤਿ ਪਰਸਾਦਿ ਸੰਤਨ ਕੈ ਸੋਇਓ ਮਨੁ ਜਾਗਿਓ। ” (ਸੁਤਾ ਹੋਇਆ) 
- ਗਉਂ ੫, ੧੬੦", ੩:੨ (215) 
ਸੋਇਆ - 





822 


“ਪਹਿਲਾ ਪਹਰੁ ਧੰਧੈ ਗਇਆ ਦੂਜੈ ਭਰਿ ਸੋਇਆ। ” (ਸੁਤਾ) 
- ਸਿਰੀ ੫, ੭੪, ੩:੧ (43) 


“ਸੇ ਅਸਥਲ ਸੋਇਨ ਚਉਬਾਰੇ । ”” 
- ਮਾਝ ੫, ੩੭, ੧:੨ (105) 
ਹੋਰ ਰੂਪ: 
ਸੋਇੰਨ - 
“ਸੇਜੜੀਆ ਸੋਇੰਨ ਹੀਰੇ ਲਾਲ ਜੜੰਦੀਆਂ। ? (ਸੋਨੇ ਦੀਆਂ) 
- ਮਾਰੂ ੫, ਵਾਰ ੨੨ਸ, ੫, ੩੨ (1102) 
“ਸੰਤਨ ਪਰਸਨ ਬਲਿਹਾਰੀ ਦਰਸਨ ਨਾਨਕ ਸੁਖਿ ਸੁਖਿ ਸੋਇਨਾ। ”” 
- ਆਸਾ ੫, ੧੪੪, ੩੯੧ (407) 


“ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ। ? 
- ਜਪ ੧, ੨੧:੧੪ (4) 
“ਸੋਈ ਸਾਸਤੁ ਸਉਣੁ ਸੋਇ ਜਿਤੁ ਜਪੀਐ ਹਰਿ ਨਾਉ। ” (ਇਹੋ ਹੀ) 
- ਸਿਰੀ ੫, ੮੮, ੧:੧ (48) 
“ਗੁਰਮੁਖਿ ਰਿਧਿ ਸਿਧਿ ਸਚੁ ਸੰਜਮੁ ਸੋਈ। ” (ਉਹੀ (ਵਾਹਿਗੁਰੂ) 
- ਮਾਝ ੩, ਅਸ ੧੫, ੭:੧ (118) 


“ਕਬੀਰ ਸੋਈ ਮਾਰੀਐ ਜਿਹ ਮੂਐ ਸੁਖੁ ਹੋਇ। ” (ਉਹੀ ਭਾਵ ਅਹੰਕਾਰ) 
- ਸਲੋ ਕਬ, ੯:੧ (1361) 


(2) ਸੁਤੀ ਹੋਈ 
“ਮਿਟਿਓ ਅੰਧੇਰੁ ਮਿਲਤ ਹਰਿ ਨਾਨਕ ਜਨਮ ਜਨਮ ਕੀ ਸੋਈ ਜਾਗੀ। ? 
(ਅਗਿਆਨਤਾ ਦੀ ਨੀਂਦਰ ਤੋ) 
- ਗਉ ੫, ੧੧੯”, ੨੪੨ (204) 
“ਸੋਈ ਸੋਈ ਜਾਗੀ। ? 
- ਸੋਰ ਕਬ, ੫, ੩:੩ (655) 
(3) ਸਮਾਨ, ਇਕੋ ਜਿਹਾ, ਸਾਂਝਾ 
“ਕਰਤਾ ਤੂੰ ਸਭਨਾ ਕਾ ਸੋਈ। ” 
- ਆਸਾ ੧, ੩੯, ੧":੧ (360) 
(4) ਸੋਭਾ, ਕੀਰਤੀ 
“ਏਕੁ ਅਖਰੁ ਜੋ ਗੁਰਮੁਖਿ ਜਾਪੈ ਤਿਸ ਕੀ ਨਿਰਮਲ ਸੋਈ। ”” 
- ਸੂਹੀ ੫, ੫੦, ੩੨ (747) 
ਸਵੀਏ 
ਮੰ ਸੁਖਿ ਸੋਈਐ ਹਾਂ। ”” 
- ਆਸਾ ੫, ੧੬੨, ੧":੪ (410) 
“ਕਹੁ ਨਾਨਕੁ ਤਿਸੁ ਗੁਰ ਬਲਿਹਾਰੀ ਜਿਹ ਪੁਸਾਦਿ ਸੁਖਿ ਸੋਈਐ। ” 





823 


- ਦੇਵ ੫, ੨, ੨੨ (529) 
ਹੋਰ ਰੂਪ: 
ਸੋਈਹੈ - 
“ਅੰਧਕਾਰ ਸੁਖਿ ਕਬਹਿ ਨ ਸੋਈਹੈ । ” 
- ਗਉਂ ਕਬ, ੮, ੧:੧ (325) 
ਸੋਈਜੈ - 
“ਜਿਹ ਪ੍ਰਸਾਦਿ ਸੁਖਿ ਸੇਜ ਸੋਈਜੈ। ”? 
- ਗਉ ੫. ਸੁਖ ੬, ੨:੩ (269) 
ਸੋਏ - 
“ਸੁਵਣ ਸੋਏ ਸੁਣਿ ਨਿੰਦ ਵੀਚਾਰ। (ਅਚੇਤ ਹੋ ਗਏ ਹਨ) 
- ਗਉ ੫, ੮੯, ੧:੨ (182) 
“ਮਨੁ ਤਨੁ ਬੁਧਿ ਅਰਪੀ ਠਾਕੁਰ ਕਉ ਤਬ ਹਮ ਸਹਜਿ ਸੋਏ। ” (ਬੇਫਿਕਰ ਹੋ ਗਏ) 
- ਗਉਂ ੫, ੧੫੯, ੩:੨ (214) 


(ਸੰ.) ਸੁਕਾਉਣਾ, ਖੁਸ਼ਕ ਕਰਨਾ 
“ਸੂਰ ਸਰੁ ਸੋਸਿ ਲੈ ਸੋਮ ਸਰੁ ਪੋਖਿ ਲੈ ਜੁਗਤਿ ਕਰਿ ਮਰਤੁ ਸੁ ਸਨਬੰਧੁ ਕੀਜੈ । ” 
- ਮਾਰੂ ੧, ੯, ੧੧ (991) 


(1) (ਸੰ.) ਉਹ ਮੈ' ਹਾਂ 
“ਸੋਹੰ ਆਪੁ ਪਛਾਣੀਐ ਸਬਦਿ ਭੇਦਿ ਪਤੀਆਇ। ” 
- ਸਿਰੀ ੧, ਅਸ ੧੧, ੯੨ (60) 
(2) ਸ਼ੋਭਦੀ ਹੈ 
“ਰਸਨਾ ਰਾਮ ਕਹਤ ਗੁਣ ਸੋਹੰ। ” 
- ਸਾਰ ੫, ੩੭, ੧":੧ (1211) 


ਸ਼ੋਭਨੀਕ/ਸੁਭਾਏਮਾਨ ਹੁੰਦੇ ਹਨ 
“ਪੰਚੇ ਸੋਹਹਿ ਦਰਿ ਰਾਜਾਨੁ । ? 
- ਜਪੁ ੧, ੧੬੩ (3) 
“ਕਹੁ ਨਾਨਕ ਭਗਤ ਸੋਹਹਿ ਦਰਵਾਰੇ ਮਨਮੁਖ ਸਦਾ ਭਵਾਤਿ। ”” 
- ਸਿਰੀ ੫, ਪਹ ੪, ੫:੬ (78) 
ਸੁੰਦਰ, ਵੇਖੋ “ਸੋਹਨੀ? 
“ਪ੍ਰਭੁ ਹਰਿਮੰਦਰੁ ਸੋਹਣਾ ਤਿਸੁ ਮਹਿ ਮਾਣਕ ਲਾਲ। ”? 
- ਸਿਰੀ ੧, ੯, ੨:੧ (17) 


ਹੋਰ ਰੂਪ: 
ਸੋਹਣੀ - 
“ਨਾਰੀ ਅੰਦਰਿ ਸੋਹਣੀ ਮਸਤਕਿ ਮਣੀ ਪਿਆਰੁ । ” 
- ਸਿਰੀ ੧, ਅਸ ੨, ੬੧ (54) 


“ਅਤਿ ਸਿਆਣੀ ਸੋਹਣੀ ਕਿਉ ਕੀਤੋ ਵੇਸਾਹੁ। ? 
- ਸਿਰੀ ੧, ਅਸ ੪, ੧੨ (55) 
ਉਰ ਵਐ - 





824 


“ਰੂਪੁ ਨ ਜਾਣੈ ਸੋਹਣੀਐ ਹੁਕਮਿ ਬਧੀ ਸਿਰਿ ਕਾਰੋ। ” 
- ਵਡ ੧, ਅਲਾ ੩, ੪:੩ (580) 
ਸੋਹਣੇ - 
“ਸੇ ਜਨ ਸਬਦੇ ਸੋਹਣੇ ਤਿਤੁ ਸਚੈ ਦਰਬਾਰਿ। (ਸੋਹਣੇ ਲਗਣਗੇ/ ਸੋਭਨੀਕ ਹੋਣਗੇ) 
- ਸਿਰੀ ੩, ੬੦, ੨:੩ (37) 
“ਗੁਰਮੁਖੀਆ ਮੁਹ ਸੋਹਣੇ ਗੁਰ ਕੈ ਹੇਤਿ ਪਿਆਰਿ। ”” 
- ਸਿਰੀ ੩, ਅਸ ੨੦, ੭:੧ (66) 
(1) ਸੁੰਦਰ, ਵੇਖੋ “ਸੋਹਣਾ” 
(2) ਸੋਭਾ ਖਟਦੇ ਹਨ 
“ਨਾਨਕ ਗੁਰਮੁਖਿ ਸੋਹਣੇ ਤਿਤੁ ਸਚੈ ਦਰਬਾਰਿ। ? 
- ਸਲੋ ੩, ੪੭:੬ (1418) 


“ਹਰਿ ਨਾਮੁ ਜਪਤ ਸੋਹੰਤ ਪ੍ਰਾਣੀ ਤਾ ਕੀ ਮਹਮਾ ਕਿਤ ਗਨਾ। ? 
- ਬਿਹਾ ੫, ਛੰਤ ੬, ੪:੩ (546) 


ਹੋਰ ਰੂਪ: 
ਸੋਹਤੀ - 
“ਊਪਰਿ ਬਨੈ ਅਕਾਸੁ ਤਲੈ ਧਰ ਸੋਹਤੀ। ” 


- ਫੁਨ ੫. ੯:੧ (1362) 
ਸੋਹੰਤੀ - 
“-ਰਾਵਉ ਸਹੁ ਆਪਨੜਾ ਪ੍ਰਭ ਸੰਗਿ ਸੋਹੰਤੀ। ” 
- ਆਸਾ ੫, ਛੰਤ ੧੨, ੧:੨ (460) 


ਸੌਹੰਤੇ। ” 
- ਪੁਭਾ ੫, ੫, ੧:੪ (1339) 
ਸੋਹੰਦੜੋ - 
“ਸੋਹੰਦੜੋ ਹਭ ਠਾਇ ਕੋਇ ਨ ਦਿਸੈ ਡੁਜੜੋ । ? 
੍‌ - ਸਿਰੀ ੫, ਛੰਤ ੩੩, ੨:੧ (80) 
ਸੋਹੰਦੀ - 
“ਸਾਹੁਰੜੈ ਵਿਚਿ ਖਰੀ ਸੋਹੰਦੀ ਜਿਨਿ ਪੇਵਕੜੈ ਨਾਮੁ ਸਮਾਲਿਆ। ”” 
- ਸਿਰੀ ੪, ਛੰਤ ੧, ੩:੩ (78) 
ਜੋਰੰਢੀਆ - 
“ਮੰਘਿਰਿ ਮਾਹਿ ਸੋਹੰਦੀਆ ਹਰਿ ਪਿਰ ਸੰਗਿ ਬੈਠੜੀਆਹ। ” 
- ਮਾਝ ੫, ਬਾਰ ੧੦੧: (135) 
ਕੋਰੰਢੀਆਂ - 
- ਆਸਾ ਫਰ, ੨, ੬੧੨ (488) 
ਸੋਹਦੇ - 
“ਨਿਜ ਘਰਿ ਵਾਸਾ ਸਦਾ ਸੋਹਦੇ ਨਾਨਕ ਤਿਨ ਮਿਲਿਆ ਸੁਖੁ ਪਾਉ। ” 





825 


- ਬਿਲਾ ੪, ਵਾਰ ੯ਸ, ੩, ੨:੪ (853) 


ਸ਼ੋਭਨੀਕ ਹਨ, ਸ਼ੋਭਾ ਦੇ ਰਹੇ ਹਨ, ਸੋਹਣੇ ਲਗਦੇ ਹਨ 
“ਪੂਰਨ ਮਨਮੋਹਨ ਘਟ ਘਟ ਸੋਹਨ ਜਬ ਖਿੰਚੈ ਤਬ ਛਾਈ। ” 
੍‌੍ - ਸਾਰ ੫, ਛੰਤ ੧, ੨:੩ (1236) 
ਹੋਰ ਰੂਪ: 
ਸੋਹਿਨ - 
“ਗਾਵਹਿ ਈਸਰੁ ਬਰਮਾ ਦੇਵੀ ਸੋਹਨਿ ਸਦਾ ਸਵਾਰੇ। ”” 
- ਜਪੁ ੧, ੨੭੧੬ (6) 
ਸੋਹੰਨਿ - 
“ਨਾਨਕ ਜੋ ਪੁਭਿ ਭਾਣਿਆ ਸਚੈ ਦਰਿ ਸੋਹੰਨਿ। ” 
- ਮਲਾ ੧, ਵਾਰ ੧੪ਸ, ੫, ੨:੨ (1284) 
ਸੋਹਨਿਆ - 
“ਦਾਨ ਦਾਤਾਰਾ ਅਪਰ ਅਪਾਰਾ ਘਟ ਘਟ ਅੰਤਰਿ ਸੋਹਨਿਆ। ? 
- ਰਾਮ ੫, ਛੰਤ ੧, ੨੩ (924) 


- ਆਸਾ ੫, ੧੨, ੧":੧ (374) 
ਸ਼ੋਭਦਾ 


“ਨਾਨਕ ਨਾਮਿ ਰਤੇ ਬੈਰਾਗੀ ਨਾਮੇ ਕਾਰਜੁ ਸੋਹਾ ਹੇ। ”” 
- ਮਾਰੂ ੩, ਸੋਲਾ ੧੨, ੧੬:੩ (1056) 


ਹੋਰ ਰੂਪ: 
ਸੋਹਾਂ - 
“ਧੂੜੀ ਵਿਚਿ ਲੁਡੰਦੜੀ ਸੋਹਾਂ ਨਾਨਕ ਤੈ ਸਹ ਨਾਲੇ। ” (ਸੋਭਾ ਪਾਵਾਂ) 
੍‌੍ - ਸਲੋ ੫, ੨:੨ (1425) 
ਸੋਹਾਇ - 
“ਜੋ ਜੋ ਸੁਣੈ ਕਹੈ ਸੋ ਮੁਕਤਾ ਰਾਮ ਜਪਤ ਸੋਹਾਇ। ” (ਸੁਭਾਇਮਾਨ ਹੁੰਦਾ ਹੈ) 
- ਰਾਮ ੪, ੨, ੧":੨ (881) 
ਸੋਹਾਇਆ - 
“ਮਸਤਕਿ ਮਣੀ ਪ੍ਰੀਤਿ ਬਹੁ ਪ੍ਰਗਟੀ ਹਰਿ ਨਾਮੈ ਹਰਿ ਸੋਹਾਇਆ। ”” 
- ਆਸਾ ੪, ਛੰਤ ੧੨, ੧:੪ (446) 
“ਬਾਣੀ ਗੁਰ ਗਾਈ ਪਰਮ ਗਤਿ ਪਾਈ ਪੰਚ ਮਿਲੇ ਸੋਹਾਇਆ। ” (ਸ਼ੌਭਨੀਕ 
ਹੋਇਆ) 
- ਸੂਹੀ ੪, ਛੰਤ ੧, ੨:੩ (773) 
ਸੋਹਾਏ - 
“ਅਨਦਿਨੁ ਮੇਲੂ ਭਇਆ ਮਨੁ ਮਾਨਿਆ ਘਰ ਮੰਦਰ ਸੋਹਾਏ। ” 
- ਸੂਹੀ ੧, ਛੰਤ ੨, ੧:੫ (764) 





826 


“ਹਉ ਜਾਇ ਪੁਛਾ ਸੋਹਾਗ ਸੁਹਾਗਣਿ ਤੁਸੀ ਕਿਉ ਪਿਰ ਪਾਇਅੜਾ ਪ੍ਰਭੁ ਮੇਰਾ। ? 
- ਵਡ ੪, ੩, ੩:੧ (561) 
ਸੋਹਾਗਉ ---- ਪਤੀ ਪਿਆਰ/ਮਿਲਾਪ 
“ਅਰਥ ਆਨ ਸਭਿ ਵਾਰਿਆ ਪ੍ਰਿਅ ਨਿਮਖ ਸੋਹਾਗਉ। ”? 
- ਬਿਲਾ ੫, ੩੨, ੨:੨ (808) 


ਸੋਹਾਗਣਿ --- (1) ਪਤੀ ਪ੍ਰੇਮ ਦੀ ਪਾਤਰ, ਪਤੀ ਵਾਲੀ 
“ਪੁੜਵੰਤੀ ਸੀਲਵੰਤਿ ਸੋਹਾਗਣਿ। ? 
- ਮਾਝ ਪ, ੧੧, ੨੦੨ (97) 
“ਗਲੀ ਹਉ ਸੋਹਾਗਣਿ ਭੈਵੇ ਕੰਤੁ ਨ ਕਬਹੂੰ ਮੈ ਮਿਲਿਆ। ” 
- ਆਸਾਂ ੧, ਪਟੀ ੨੩੨ (433) 
ਹੋਰ ਰੂਪ: 
ਸੋਹਾਗਣੀ - 
“ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣ। ”” 
- ਸਿਰੀ ੧, ੧੦, ੨੧੧ (17) 
ਸੋਹਾਗਣੇ - 
“ਤਿਸੁ ਬਣਿਆ ਹਭੁ ਸੀਗਾਰੁ ਸਾਈ ਸੋਹਾਗਣੇ । ” 
- ਫੁਨ ੫, ੪੧੨ (1362) 


੫ 


ਸੋਹਾਗਨਿ - 
“ਥਿਰ ਸੋਹਾਗਨਿ ਸੰਗਿ ਭਤਾਰੀ। ”? 


- ਆਸਾ ੫. ੭, ੪:੪ (372) 
(2) ਪ੍ਰਭੂ ਪਤੀ ਦੇ ਪ੍ਰੇਮ ਦੀ ਪਾਤਰ ਜੀਵ ਰੂਪੀ ਇਸੜ੍ੀ, ਮਹਾਤਮਾ ਪੁਰਸ਼, ਸੰਤ 
“ਤਾ ਸੋਹਾਗਣਿ ਜੀਣੀਐ ਗੁਰ ਸਬਦੁ ਬੀਚਾਰੇ। ”” 
- ਗਉ ਕਬ, ੫੦, ੩:੨ (334) 
“ਸਦਾ ਸੋਹਾਗਣਿ ਜੋ ਪ੍ਰਭ ਭਾਵੈ । ” 
- ਆਸਾ ੩. ੪2, ੨੧ (363) 
ਹੋਰ ਰੂਪ: 
ਸੋਹਾਗਣੀ - 
“ਜਾਇ ਪੁਛਹੁ ਸੋਹਾਗਣੀ ਤੁਸਾਂ ਕਿਉ ਕਰਿ ਮਿਲਿਆ ਪੁਭੁ ਆਇ। ”? 
- ਸਿਰੀ ੪, ੬੯, ੧:੨ (41) 
ਸੋਹਾਗਨਿ - 
“ਧਨੁ ਸੋਹਾਗਨਿ ਜੋ ਪੁਭੁ ਪਛਾਨੈ । ” 
੍‌੍ - ਸੂਹੀ ੫, ੩, ੧:੧ (737) 
“ਹਰਿ ਕੈ ਨਾਮਿ ਰਤੀ ਸੋਹਾਗਨਿ ਨਾਨਕ ਰਾਮ ਭਤਾਰਾ। ”” 
- ਸਾਰ ੧, ੧, ੪੨ (1197) 


ਸੋਹਾਗਨਿ --- (1) ਪਤੀ ਦੇ ਪਿਆਰ ਦੀ ਪਾਤਰ, ਪਤੀ ਵਾਲੀ, ਵੇਖੋ “ਸੋਹਾਗਣਿ” (1) 
(2) ਪ੍ਰਭੂ ਪਤੀ ਦੇ ਪਿਆਰ ਦੀ ਪਾਤਰ ਜੀਵ ਰੂਪੀ ਇਸੜੀ, ਵੇਖੋ “ਸੋਹਾਗਣਿ” (2) 
(3) ਮਾਇਆ (ਭਾਵ) 





827 


- ਗੋਂਡ ਕਬ, ੭, ੧":੧ (871) 


- ਗੋਂਡ ਕਬ, ੮, ੨੧ (872) 


- ਸ਼ੂਹੀ ੫, ੧੦, ੪੨੨ (739) 


- ਆਸਾ ੫, ੯੫, ੪੨ (394) 


- ਰਾਮ ੧, ਓਅੰ ੧੮:੨ (932) 


(1) (ਸੰ) ਚੰਗਾ ਭਾਗ 
“ਜਿਤੁ ਘਰਿ ਪਿਰਿ ਸੋਹਾਗੁ ਬਣਾਇਆ। ”? 
“ਤਿਤੁ ਘਰਿ ਸਖੀਏ ਮੰਗਲੁ ਗਾਇਆ। ”” 
- ਮਾਝ ੫. ੧੦, ੧ :੧:੨ (97) 
(2) ਪਤੀਤਵ, ਪਤੀ ਪਿਆਰ 
“ਮਨਿ ਭਾਵੰਦਾ ਕੁੰਤੁ ਹਰਿ ਤੇਰਾ ਥਿਰੁ ਹੋਆ ਸੋਹਾਗੁ ਜੀਉ। ” 
- ਮਾਝ ੫, ਅਸ ੩੮, ੭:੩ (132) 
“ਭਰਤ ਬਿਹੂਨ ਕਹਾ ਸੋਹਾਗੁ । ” 
- ਗਉਂ ੫, ੧੩੪, ੨੨ (192) 
(3) ਪਤੀ - ਪ੍ਰਾਪਤੀ ਦਾ ਸੁਭਾਗ 
“ਜੁਗ ਚਾਰੇ ਧਨ ਜੇ ਭਵੈ ਬਿਨੁ ਸਤਿਗੁਰ ਸੋਹਾਗੁ ਨ ਹੋਈ ਰਾਮ। ”” 
- ਸੂਹੀ ੩, ਛੰਤ ੪, ੧:੧ (769) 
(4) ਪਤੀ 
“ਹਰਿ ਪ੍ਰਭੁ ਹਰਿ ਸੋਹਾਗੁ ਹੈ ਨਾਨਕ ਮਨਿ ਭਾਣਾ ਰਾਮ। ”” 
- ਬਿਲ, ੪, ਛੰਤ ੧, ੧:੪ (844) 
“ਇਨ ਬਿਪ ਹਰਿ ਮਿਲੀਐ ਵਰਕਾਮਨਿ ਧਨ ਸੋਹਾਗੁ ਪਿਆਰੀ। ”? 
- ਸਾਰ ੧, ੩, ੧:੧ (1198) 


ਹੋਰ ਰੂਪ: 


<__=੩ 


“ਤਰਵਰ ਬਿਰਖ ਬਿਹੰਗ ਭੁਇਅੰਗਮ ਘਰਿ ਪਿਰੁ ਧਨ ਸੋਹਾਗੇ। ? 
- ਸਾਰ ੧, ੨, ੨੨ (1197) 


“ਹਰਿ ਵਰੁ ਸੋਹਾਗੋ ਮਸਤਕਿ ਭਾਗੋ ਸਚੈ ਸਬਦਿ ਸੁਹਾਏ । ”” 
- ਵਡ ੩, ਛੰਤ ੧, ੪:੫ (568) 





828 


“ਨਾਨਕ ਅਹਿਨਿਸਿ ਰਾਂਵੈ ਪ੍ਰੀਤਮੁ ਹਰਿ ਵਰੁ ਥਿਰੁ ਸੋਹਾਗੋ। ” 
- ਤੁਖਾ ੧, ਬਾਰਾ ੧੭:੬ (1110) 


ਸੋਹਾਗਣੀ --- ਸੋਹਾਗਣ, ਪਤੀ ਵਾਲੀ 
“ਬਈਅਰਿ ਨਾਮਿ ਸੋਹਾਗਣੀ ਸਚੁ ਸਵਾਰਣਹਾਰੋ । ” 
- ਵਡ ੧, ਅਲਾ ੩, ੮:੩ (581) 


ਸੋਹਾਵਣੀ ---- ਸੋਹਣੀ/ਸੁਭਾਇਮਾਨ ਹੋਵੇ 
“ਸੋਰਠਿ ਸਦਾ ਸੁਹਾਵਣੀ ਜੇ ਸਚਾ ਮਨਿ ਹੋਇ। ? 
- ਸੋਰ ੪, ਵਾਰ ੧ਸ, ੧, ੧੧ (642) 


- ਰਾਮ ੧, ਅਸ ੩, ੩:੪ (904) 


“ਸੁਹਾਗੁ ਹਮਾਰੋ ਅਬ ਹੁਣਿ ਸੋਹਿਓ। ” 
- ਆਸਾ ੫. 2, ੨੧ (372) 
ਸੋਹਿਅੜੇ - 
“ਸੋਹਿਅੜੇ ਸੋਹਿਅੜੇ ਮੇਰੇ ਬੰਕ ਦੁਆਰੇ ਰਾਮ। ” (ਸ਼ੋਭਾ ਦੇਣ/ਸੋਹਣੇ ਲਗਣ ਲੱਗੇ) 
- ਆਸਾ ੫, ਛੰਤ ੧, ੨੧ (452) 
ਸੋਹਿਆਂ - 
“ਹਰਿ ਸੰਤ ਜਨਾ ਮਿਲਿ ਕਾਰਜੁ ਸੋਹਿਆ ਵਰੁ ਪਾਇਆ ਪੁਰਖੁ ਅਨੰਦੀ। ” (ਸ਼ੋਭਾ 
ਵਾਲਾ ਹੋਇਆ) 
- ਸਿਰੀ ੪, ਛੰਤ ੧, ੩:੫ (78) 
“ਸੰਤਨ ਕੈ ਪਰਸਾਦਿ ਅਗਾਧਿ ਕੰਠੇ ਲਗਿ ਸੋਹਿਆ ਜੀਉ। ” (ਸ਼ੋਭਨੀਕ ਹੋਇਆ) 
- ਸਿਰੀ ੪, ਛੰਤ ੩, ੪:੨ (81) 
“ਬਧੋਹੁ ਪੁਰਖਿ ਬਿਧਾਤੈ ਤਾਂ ਤੂੰ ਸੋਹਿਆ। ” 
- ਫੁਨ ੫, ੧੦੩੨ (1362) 


“ਕਾਰਨ ਕਰਨਾ ਧਾਰਨ ਧਰਨਾ ਏਕੈ ਏਕੈ ਸੋਹਿਨਾ। ”” 
- ਆਸਾ ੫. ੧੪੪, ੨੯੧ (407) 
ਸੋਹਿਲੜਾ --- (1)ਖੁਸ਼ੀ/ਅਨੰਦ ਦਾ ਗੀਤ 
““ਹਮ ਘਰਿ ਸਾਚਾ ਸੋਹਿਲੜਾ ਪ੍ਰਭ ਆਇਅੜੇ ਮੀਤਾ ਰਾਮ। ?” 
-ਆਸਾਂ ੧ ਛੱਤ ੧, ੪੯੧ (436) 


ਹੋਰ ਰੂਪ: 
ਸੋਹਿਲੜੇ - 
“ਸੁਖ ਸੋਹਿਲੜੇ ਹਰਿ ਗਾਵਣ ਲਾਗੇ। ” (ਸੁੱਖ ਦੀ ਖੁਸ਼ੀ ਭਰਿਆ ਗੀਤ) 


-ਆਸਾਂ ੫, ਛੰਤ ੧੦, ੪:੧ (459) 





829 


(2) ਜਸ, ਵਡਿਆਈ 
“ਸਚੁ ਮੰਗਲੁ ਗਾਵਹੁ ਤਾ ਪੁਭ ਭਾਵਹੁ ਸੋਹਿਲੜਾ ਜੁਗ ਚਾਰੇ । ? 

-ਸੂਹੀ ੧, ਛੰਤ ੨, ੨:੩ (764) 
“ਸੋਹਿਲੜਾ ਪੁਭ ਸੋਹਿਲੜਾ ਅਨਹਦ ਧੁਨੀਐ ਸੋਹਿਲੜਾ। ? 
(ਵਡਿਆਈ/ਜਸ ਦਾ ਗੀਤ) 


-ਰਾਮ ੫. ਛੰਤ ੧, ੪:੨ (924) 


(1) ਜਸ/ਕੀਰਤ/ਵਡਿਆਈ ਦਾ ਗੀਤ 
“ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ। ”” 
-ਗਉ ੧, ਸੋਹ ੧, ੧":੨ (12) 
(2) ਜਸ, ਵਡਿਆਈ 
“ਸਬਦਿ ਸਚੈ ਸਚੁ ਸੋਹਿਲਾ ਜਿਥੈ ਸਚੇ ਕਾ ਹੋਇ ਵੀਚਾਰੋ ਰਾਮ। ” 
-ਸੂਹੀ ੩, ੩, ੧:੧ (769) 
““ਹਰਿ ਪ੍ਰਭ ਸਚਾ ਸੋਹਿਲਾ ਗੁਰਮੁਖਿ ਨਾਮੁ ਗੋਵਿੰਦੁ । ” 
-ਬਿਲਾ ੪, ਵਾਰ ੧੩ਸ, ੩, ੨:੧ (854) 
“ਏਹੁ ਸੋਹਿਲਾ ਸਬਦੁ ਸੁਹਾਵਾ। ”” 
-ਰਾਮ ੨, ਅਨੰਦ ੧੬੧ (919) 
(3) ਖੁਸ਼ੀ ਦਾ ਗੀਤ 
“ਨਾਨਕ ਤਿਨ ਘਰਿ ਸਦ ਹੀ ਸੋਹਿਲਾ ਹਰਿ ਕਰਿ ਕਿਰਪਾ ਘਰਿ ਆਏ। ” 
-ਸੁਹੀ ੩, ੫, ੧:੬ (770) 


“ਖ਼ੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ। ” 
-ਤਿਲੰ ੧, ੫, ੧:੭(722) 


“ਹਉ ਵਾਰੀ ਜਿਤੁ ਸੋਹਿਲੈ ਸਦਾ ਸੁਖੁ ਹੋਇ। ? 
-ਗਉ ੧, ਸੋਹ ੧, ੧":੨ (12) 


“ਸੋ ਜਨੁ ਪਰ ਘਰ ਜਾਤ ਨ ਸੋਹੀ। ”” 
- ਗਉ_ਕਬ ਅਸ ੩੮, ੧:੨ (330) 
ਹੋਰ ਰੂਪ: 
ਸੋਹੀਆ- 
“ਗ੍ਰਿਹਿ ਲਾਲ ਆਏ ਮਨਿ ਧਿਆਏ ਸੇਜ ਸੁੰਦਰਿ ਸੋਹੀਆ। ” 
-ਰਾਮ ੫. ਰੁਤੀ ੭:੩ (929) 
ਸੋਹੀਐ- 
“ਰਹਸੀ ਵੇਖਿ ਹਦੂਰਿ ਪਿਰਿ ਰਾਵੀ ਘਰਿ ਸੋਹੀਐ ਬਲਿ ਰਾਮ ਜੀਉ। ” 
-ਸੁਹੀ ੧, ਛੰਤ ੧, ੪:੨ (764) 
ਸੋਹੇ- 
“ਘਰ ਮੰਦਰ ਹਟ ਨਾਲੇ ਸੋਹੇ ਜਿਸੁ ਵਿਚਿ ਨਾਮੁ ਨਿਵਾਸੀ ਰਾਮ। ”? 





830 


-ਸੂਹੀ ੫, ਛੰਤ ੯, ੨:੧ (783) 
ਸੋਹੈ- 
“ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ। ? 
-ਜਪੁਂ ੧, ੨੧ :੧੮ (5) 
(ਸੰ.) ਦੁੱਖ, ਗਮ, ਚਿੰਤਾ 


- ਗਉਂ ੧, ਅਸ ੩, ੫:੨ (222) 


“ਤਿ ਨਰ ਸੋਕੁ ਨਹੁ ਹੂ ਐ ਤਿ ਨਰ ਸੇ ਅੰਤੁ ਨ ਲਹੀਅਹਿ। ” 
- ਸਵ ੩, ੧੧੨ (1394) 


ਸੁਕਾਉਣਾ, ਵੇਖੋ “ਸੋਕ? 
“ਜੈਸੇ ਸੂਰੁ ਸਰਬ ਕਉ ਸੋਖ। ” 


- ਗਉ ੫. ਸੁਖ ੮, ੧੪ (272) 
ਹੋਰ ਰੂਪ: 
ਸੋਖਿ- 
“ਸਾਇਰੁ ਸੋਖਿ ਭੁੰਜ ਬਲਇਓ। ”! (ਸੁਕਣ ਸਦਕਾ) 
- ਆਸਾ ਕਬ, ੧੫, ੧":੨ (479) 
ਸੋਖਿਆ - 
“ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ । ? 
੍‌੍ - ਆਸਾ ੧, ੩੨, ੧:੨ (358) 
ਸੋਥੈ - 
“ਮੋਰਚਾ ਨ ਲਾਗੈ ਜਾ ਹਉਮੈ ਸੋਖੈ। ” (ਸੁਕ ਜਾਵੇ ਮੁਕ ਜਾਵੈ) 
- ਮਾਝ ੩, ਅਸ ੧੦, ੪:੨ (115) 


“ਇਕਸੁ ਸੇਤੀ ਰਤਿਆ ਨ ਹੋਵੀ ਸੋਗ ਸੰਤਾਪੁ। ” 

- ਸਿਰੀ ੫, ੭੯, ੩:੩ (45) 
(ਵਧੇਰੇ “ਹਰਖ ਸੋਗ” “ਸੋਗ ਸੰਤਾਪ” ਇਕੱਠਾ ਆਇਆ ਹੈ?) 
ਹੋਰ ਰੂਪ: 
ਸੋਗੰ - 
“ਜਨਮੰ ਨ ਮਰਣੰ ਹਰਖੰ ਤ ਸੋਗੰ ਭੋਗੰ ਤ ਰੋਗੰ। ? 

- ਸਸ ੫, ੧੨੯੧ (1355) 
---- ਖੁਸ਼ਬੂ, ਉਤਮ ਗੰਧ 

“ਰੂਪ ਧੂਪ ਸੋਗੰਧਤਾ ਕਾਪਰ ਭੋਗਾਇ। ”” 

- ਬਿਲਾ ੫, ੩੮, ੨੯੧ (810) 





831 


“ਸਬਦੁ ਵੀਚਾਰੈ ਚੁਕਸਿ ਸੋਗਾ। ”” 
੍‌੍ - ਰਾਮ ੧, ਅਸ ੨, ੭:੨ (903) 
ਹੋਰ ਰੂਪ: 
ਸੋਗਿ - 
“ਸਚੁ ਨਾਮੁ ਆਧਾਰੁ ਸੋਗਿ ਨ ਮੋਹਿ ਜਰਿ। ? 
- ਮਾਰੂ ੩, ਵਾਰ ੨੦:੪ (1093) 
ਸੋਗੀ - 
“ਇਕਿ ਸੋਗੀ ਇਕਿ ਰੋਗਿ ਵਿਆਪੇ। ” (ਦੁਖੀ, ਗਮ ਵਿਚ ਹਨ) 
- ਮਾਰੂ ੧, ਸੋਲਾ ੫, ੧੨੧ (1025) 
“ਨ ਭੀਜੈ ਸੋਗੀ ਕੀਤੈ ਰੋਜਿ। ” (ਸੋਗ ਕੀਤਿਆਂ) 
- ਸਾਰ ੪, ਵਾਰ ੧ਸ, ੧, ੨:੩ (1237) 
ਸੋਗੁ - 
“ਨਾ ਓਹੁ ਮਰੈ ਨ ਹੋਵੈ ਸੋਗੁ। ” (ਦੁਖ, ਮਾਤਮ) 
- ਆਸਾ ੧, ਸੋਦ ੩, ੩੧ (9) 


(1) (ਸੰ.) ਪਵਿੱਤਰਤਾ, ਸੁਚ 
“ਕਾਇਆ ਸੋਚ ਨ ਪਾਈਐ ਬਿਨੁ ਹਰਿ ਭਗਤਿ ਪਿਆਰ। ” 

- ਸਿਰੀ ੧, ਅਸ ੯, ੮੨ (59) 
“ਸੋਚ ਕਰੈ ਦਿਨਸੁ ਅਰੁ ਰਾਤਿ। ” (ਸਰੀਰਕ ਸਫਾਈ) 

- ਗਉ ੫. ਸੁਖ ੩, ੩:੩ (265) 
“ਨਾਵਹੁ ਧੋਵਹੁ ਤਿਲਕੁ ਚੜਾਵਹੁ ਸੁਚ ਵਿਣੁ ਸੋਚ ਨ ਹੋਈ।” 

- ਰਾਮ ੧, ਅਸ ੧, ੬੨ (903) 


ਹੋਰ ਰੂਪ: 
ਸੋਚਿ, ਸੋਚੀ, ਸੋਚੈ - 
“ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ। ”” 


- ਜਪੁ ੧, ੧੪੧ (1) 
(2) (ਸੰ.)) ਦੁੱਖ, ਰੰਜ, ਸ਼ੋਕ 
“ਕਤਿਕ ਹੋਵੈ ਸਾਧਸੰਗੁ ਬਿਨਸਹਿ ਸਭੇ ਸੋਚ। ”” 
- ਮਾਝ ੫, ਬਾਰਾ ੯:੯ (135) 


- ਗਉ ੫. ਸੁਖ ੧੭, ੫:੯ (286) 


ਸੋਚਾ, ਸੋਚੁ - 
“ਨਾ ਉਸੁ ਸੋਚੁ ਨ ਹਮ ਕਉ ਸੋਚਾ।” 
- ਆਸਾ ੫, ੮੩. ੩੯੧ (391) 
(4) ਚਿਤਵਨ ਕਰਕੇ, ਵਿਚਾਰ ਕੇ 
“ਮਾਈ ਸੁਨਤ ਸੋਚ ਭੈ ਡਰਤ । ”” 
- ਦੇਵ ੫, ੩, ੧":੧ (524) 





832 


“ਮੀਰਾਂ ਦਾਨਾਂ ਦਿਲ ਸੋਚ। ? (ਵਿਚਾਰ, ਚਿਤਵਨ ਕਰ) 
- ਤਿਲੰ ੫, ੫ ੧":੧ (724) 


“ਜਉ ਲਉ ਹਉ ਕਿਛੁ ਸੋਚਉ ਚਿਤਵਉ ਤਉ ਲਉ ਦੁਖਨੁ ਭਰੇ । ” 
- ਗਉ ੫. ੧੫੯", ੧:੧ (214) 


- ਸੋਰ ਕਬ, ੭, ੧":੨ (655) 


- ਆਸਾ ੫, ੮੧, ੧”:੧ (390) 


“ਦਿਲ ਮਹਿ ਸੋਚਿ ਬਿਚਾਰਿ ਕਵਾਦੇ ਭਿਸਤ ਦੋਜਕ ਕਿਨਿ ਪਾਈ। ” 
- ਆਸਾ ਕਰ, ੮, ੧੨ (477) 
(5) ਵਿਚਾਰ 
“ਸੁਰਤਿ ਸੋਚ ਕਰਿ ਭਾਂਡਸਾਲ ਤਿਸੁ ਵਿਚਿ ਤਿਸ ਨੋ ਰਖੁ। ”” 
- ਸੋਰ ੧, ੨, ੨:੨ (595) 
(6) ਵਿਚਾਰਨ ਵਾਲੀ ਗਲ 
“ਜਾਨਿ ਅਜਾਨ ਭਏ ਹਮ ਬਾਵਰ ਸੋਚ ਅਸੋਚ ਦਿਵਸ ਜਾਹੀ। ”? 
- ਸੋਰ ਰਵਿ, ੩, ੨:੧ (658) 
(7) ਇਸਨਾਨ ਆਦਿਕ 
“ਮਨੁ ਨਹੀ ਸੂਚਾ ਕਿਆ ਸੋਚ ਕਰੀਜੈ । ? 
੍‌੍ - ਰਾਮ ੧, ਅਸ ੫, ੫:੨ (905) 


ਸੂਝ, ਸਮਝ, ਵੇਖੋ “ਸੋਝੀ” 
“ਕਹੁ ਨਾਨਕ ਜਿਨਿ ਮਨਹੁ ਪਛਾਨਿਆ ਤਿਨ ਕਉ ਸਗਲੀ ਸੌਝ ਪਈ। ”? 
- ਬਿਲਾ ੫, ੯੦, ੨੨ (822) 


“ਕਬੀਰ ਹੰਸੁ ਉਡਿਓ ਤਨੁ ਗਾਡਿਓ ਸੋਝਾਈ ਸੈਨਾਹ। ”” 
- ਸਲੋ ਕਬ, ੧੧੮੧ (1370) 
(“ਮਹਾਨਕੋਸ਼” ਇਸ ਦੇ ਅਰਥ “ਸੂਝ ਆਈ” ਕਰਦਾ ਹੈ) 
(1) ਸਮਝ, ਸੂਝ, ਗਿਆਨ 
“ਜਿਸ ਤੇ ਸੋਝੀ ਮਨਿ ਪਈ ਮਿਲਿਆ ਪੁਰਖੁ ਸੁਜਾਣੁ। ” (ਸਮਝ) 
- ਸਿਰੀ ੫, ੭੪, ੪:੨ (43) 
“ਗਿਆਨ ਪਦਾਰਥੁ ਪਾਈਐ ੜ੍੍‌ਭਵਣ ਸੋਝੀ ਹੋਇ। ” (ਸੂਝ) 
- ਸਿਰੀ ੧, ਅਸ ੧੧, ੭੨ (60) 
“ਗੁਰ ਸਮਝਾਵੈ ਸੋਝੀ ਹੋਈ। ” (ਗਿਆਨ) 
- ਗਉ ੧, ਅਸ ੮, ੫:੧ (224) 





833 


- ਬਸੰ ਕਬ, ੧, ੩:੨ (1196) 
ਖੜੀਆਂ ਦੀ ਇਕ ਜਾਤ, ਗੁਰੂ ਰਾਮਦਾਸ ਜੀ ਦਾ ਜਨਮ ਇਸੇ ਵੰਸ਼ ਵਿਚੋ” ਸੀ। 
“ਰਾਮਦਾਸ ਸੋਢੀ ਤਿਲਕੁ ਦੀਆ ਗੁਰ ਸਬਦੁ ਸਚੁ ਨੀਸਾਣੁ ਜੀਉ। ”” 

- ਰਾਮ ਸੁੰਦ, ਸਦ ੫:੬ (923) 
(ਸੰ.) ਸੋਤਰ, ਗੋਲਕਾਂ, ਜਿਵੇ ਨਕ, ਮੂੰਹ, ਅੱਖਾਂ, ਕੰਨ ਆਦਿ। 

“ਰਾਤੀ ਉਘੈ ਦਬਿਆ ਨਵੇ ਸੋਤ ਸਭਿ ਢਿਲਾ। ”? 
- ਗਉ ੪, ਵਾਰ ੯ਸ, ੪, ੨੨ (304) 


“ਤਬ ਕਾੜਾ ਛੋਡਿ ਅਚਿੰਤ ਹਮ ਸੋਤੇ । ” 
- ਭੈਰ ੫, ੧੮, ੩੪ (1140) 


< ੪੬.= 


ਗੋਲਕਾਂ, ਵੇਖੋ “ਸੋਤ” 
“ਜਿਹਥਾ ਨੇੜੁ ਸੋੜ ਸਚਿ ਰਾਤੇ ਜਲਿ ਬੂਝੀ ਤੁਝਹਿ ਬੁਝਾਈ। ” 
- ਸੋਰ ੧, ਅਸ ੧, ੩੨ (634) 
ਕ੍ਰਿਸ਼ਨ ਜੀ ਦਾ ਗਰੀਬ ਸਹਿ-ਪਾਠੀ ਮਿੱਤਰ ਤੇ ਭਗਤ 
“ਸੋਦਾਮਾ ਅਪਦਾ ਤੇ ਰਾਖਿਆ ਗਨਿਕਾ ਪੜ੍ਹਤ ਪੂਰੇ ਤਿਹ ਕਾਜ। ” 
- ਸਵ ੪, ਨਲ ੧੨੪ (1400) 


“ਸੋਧਉ ਮੁਕਤਿ ਕਹਾ ਦੇਉ ਕੈਸੀ ਕਰਿ ਪ੍ਰਸਾਦੁ ਮੋਹਿ ਪਾਈ ਹੈ। ” 
- ਮਾਰੂ ਕਬ, ੫, ੧":੨ (1104) 
(“ਮਹਾਨਕੋਸ਼! ਇਸ ਦੇ ਅਰਥ “ਉਹ ਤਾਂ” ਕਰਦਾ ਹੈ) 


“ਅਸਟ ਸਾਜ ਸਾਜਿ ਪੁਰਾਣ ਸੋਧਹਿ ਕਰਹਿ ਬੇਦ ਅਭਿਆਸੁ । ? 
- ਧਨਾ ੧, ੮, ੪੧੧ (663) 
“ਕਾਇਆ ਸੋਧਹਿ ਸਬਦੁ ਵੀਚਾਰਹਿ। ” (ਪੜਤਾਲ ਕਰੇ) 
- ਮਾਰੂ ੩, ਸੋਲਾ ੨੪, ੧੪:੧ (1068) 


- ਗਉ ਕਬ, ੩੯੧੧ (342) 


(1) ਵਿਚਾਰ ਕੇ, ਪੜ੍ਹਕੇ ਵੇਖੋ/ਨਿਰਣਾ ਕਰੋ 
“ਮਨ ਹਠਿ ਕਿਤੈ ਉਪਾਇ ਨ ਛੁਟੀਐ ਸਿਮ੍ਰਿਤਿ ਸਾਸੜ਼ ਸੋਧਹੁ ਜਾਇ। ” 
- ਸਿਰੀ ੩, ਅਸ ੧੯, ੬:੧ (65) 


(2) ਠੀਕ ਕਰੋ, ਵੇਖੋ “ਸੋਧਹਿ” 





834 


“ਸੋਧਤ ਸੋਧਤ ਸੋਧਿ ਬੀਚਾਰਾ। ”” 

- ਗਉ ੫. ਬਾਅ ੪੮:੩ (260) 
“ਕਾਹੂ ਬਿਹਾਵੈ ਸੋਧਤ ਜੀਵਤ। ” (ਖੋਜ ਭਾਲ ਕਰਦਿਆਂ, ਵਿਚਾਰ ਨਿਰਣੇ ਕਰਦਿਆਂ 
ਤੇ ਜਦ ਤੱਕ ਜਿਊਦੇ ਹਾਂ) 

- ਰਾਮ ੫, ਅਸ ੩, ੭:੩ (649) 
(ਸ਼ਬਦਾਰਥ ਇਸ ਦੇ ਅਰਥ “ਸੋਧਦਿਆਂ ਤੇ ਜੀਵਤ” ਦੇ ਜੀਆਂ ਨ ਕਰਦਾ ਹੈ) 


(1) ਸ਼ੁਧ ਕਰਨ ਦੇ ਸੰਸਕਾਰ, ਸਰੀਰ ਨ ਪਵਿੱਤਰ ਕਰਨ ਦੇ ਯਤਨ 
“ਜਪ ਤਾਪ ਸੰਜਮ ਕਿਰਿਆ ਪੁਜਾ ਅਨਿਕ ਸੋਧਨ ਬੰਦਨਾ। ” 
੍‌੍ - ਆਸਾ ੫, ਛੰਤ ੫, ੧:੩ (455) 
(2) ਸੁਚਮ, ਸੁਚ ਰੱਖਣ ਵਾਲੇ ਸਾਧਨ 
“ਕੋਟਿ ਦਾਨ ਇਸਨਾਨੰ ਅਨਿਕ ਸੋਧਨ ਪਵਿੱਤਤਹ। ? 
- ਜੈਤ ੫, ਵਾਰ ਪਸ, ੫, ੧੧ (706) 


“ਸੋਧਿ ਸਗਰ ਸੋਧਨਾ ਸੁਖੁ ਨਾਨਕ ਭਜੁ ਨਾਉ। ” 
- ਕਾਨ ੫, ੩੯, ੨੨ (1306) 
(ਸੋਧਿ ਦੇ ਅਰਥ ਹਨ ਵਿਚਾਰ ਕੇ) 


“ਸਿੰਮ੍ਰਿਤਿ ਸਾਸਤ ਨ ਸੋਧਨੀ ਮਨਮੁਖ ਵਿਗੁਤੇ । ” 
- ਮਾਰੂ ੩, ਵਾਰ ੧੯:੩ (1093) 


ਹੋਰ ਰੂਪ: 
ਸੋਧਾ - 
“ਬਹੁ ਬਿਧਿ ਬੇਦ ਪਾਠ ਸਭਿ ਸੋਧਾ। ” (ਵਿਚਾਰ ਕੇ) 
- ਮਾਰੂ ੫, ਅਸ ੭, ੨੦੨ (1019) 


(1) ਵਿਚਾਰ ਕੇ, ਵੇਖੋ “ਸੋਧਨੀ” 
(2) ਸ਼ੁਧ 
“ਕੋਟਿ ਕਰਮ ਕਰਿ ਦੇਹ ਨ ਸੋਧਾ।” 
- ਕਾਨ ੫, ੩, ੨:੧ (1298) 


“ਸਾਸਤ ਸਿੰਮ੍ਰਿਤਿ ਸੋਧਿ ਦੇਖਹੁ ਕੋਇ। ” 
- ਗਉ ੩, ਅਸ ੧, ੬:੧ (229) 
“ਸਿਮ੍ਰਿਤਿ ਸਾਸੜ ਸੋਧਿ ਸਭਿ ਕਿਨੈ ਕੀਮ ਨ ਜਾਣੀ। ” (ਵਿਚਾਰ ਕੇ ਵੇਖ ਲੈ) 
- ਗਉਂ ੫. ਵਾਰ ੪:੧ (319) 
ਹੋਰ ਰੂਪ: 
ਸੋਧਿਓ - 
“ਚਤੁਰਥਿ ਚਾਰੇ ਬੇਦ ਸੁਣਿ ਸੋਧਿਓ ਤਤੁ ਬੀਚਾਰੁ । ” 





835 


- ਗਉ ੫. ਥਿਤੀ ੪:੧ (297) 
ਸੋਧਿਆ - 
“ਸਿੰਮ੍ਤਿ ਸਾਸਤ ਸੋਧਿਆ ਭਾਈ ਵਿਣੁ ਸਤਿਗੁਰ ਭਰਮੁ ਨ ਜਾਇ। ”? 
- ਸੋਰ ੫, ੨, ੩੧ (608) 
“ਧਰਮ ਰਾਇ ਕਾ ਦਫਤਰ ਸੋਧਿਆ ਬਾਕੀ ਰਿਜਮ ਨ ਕਾਈ। ” (ਵਿਚਾਰਿਆ, 
ਪੜਤਾਲਿਆ) 


- ਸੂਹੀ ਕਬ, ੫, ੩੨ (793) 


ਸੋਧੀਆ - 
“ਚਾਰੇ ਕੁੰਡਾ ਸੋਧੀਆ ਭਾਈ ਵਿਣੁ ਸਤਿਗੁਰ ਨਾਹੀ ਜਾਇ। ” (ਖੋਜ/ ਵਿਚਾਰ 
ਦੇਖਿਆ) 
- ਸੋਰ ੫, ੨, ੩੩ (608) 
ਸੋਧੇ - 
“ਸਾਸਤ ਬੇਦ ਸਿਮ੍ਤਿ ਸਭਿ ਸੋਧੇ ਸਭ ਏਕਾ ਬਾਤ ਪੁਕਾਰੀ। ” (ਵਿਚਾਰੇ) 
- ਗੂਜ ੫, ੨, ੨੧ (495) 
“ਸਗਲੇ ਕਰਮ ਧਰਮ ਜੁਗ ਸੋਧੇ। ” (ਪਰਖੇ/ਵਿਚਾਰੇ) 
- ਰਾਮ ੫, ੨੪, ੩੧੨ (913) 
(2) ਸ਼ੁਧ ਕਰ, ਪਵਿੱਤਰ ਕਰ 
“ਇਹੁ ਮਨੁ ਦੇਹੀ ਸੋਧਿ ਤੂੰ ਗੁਰ ਸਬਦਿ ਵੀਚਾਰਿ। ” 
੍‌੍ - ਆਸਾ ੩, ਅਸ ੩੨, ੮:੧ (427) 


(1) ਵਿਚਾਰੇ, ਪਰਖੇ ਵੇਖੋ “ਸੋਧਿ” 
(2) ਮਹਲ ਮਾੜੀਆਂ 
“ਖਾਨ ਪਾਨ ਸੋਧੇ ਸੁਖ ਭੁੰਚਤ ਸੰਕਟ ਕਾਟਿ ਬਿਪਤਿ ਹਰੀ। ”” 
- ਸਮ ੫, ੩੨ (1387) 


(1) ਦ੍ਰਿੜ ਕਰੇ 
“ਰਾਮ ਨਾਮੁ ਆਤਮ ਮਹਿ ਸੋਧੈ। ”” 
- ਗਉ ੫. ਸੁਖ ੯, ੪:੨ (274) 
(2) ਠੀਕ ਕਰੋ 
“ਬਾਜਾਰੀ ਸੋ ਜੁ ਬਜਾਰਹਿ ਸੋਧੈ। ” 
- ਗੋਂਡ ਕਬ, ੧੦, ੩:੧ (873) 
“ਜੋ ਦਿਲੁ ਸੋਧੈ ਸੋਈ ਹਾਜੀ। ” (ਪਵਿੱਤਰ/ਸਾਫ ਕਰਕੇ) 
- ਮਾਰੂ ੫, ਸੋਲਾ ੧੨, ੬:੨ (1084) 
(1) ਸੋਨਾ - ਉੱਤਮ ਸ਼੍ਰੇਣੀ ਦੀ ਇਕ ਕੀਮਤੀ ਧਾਤ ਜਿਸਦੇ ਗਹਿਣੇ ਬਣਦੇ ਹਨ 
“ਜੈਹਹਿ ਆਟਾ ਲੋਨ ਜਿਉ ਸੋਨ ਸਮਾਨਿ ਸਰੀਰੁ। ” 
- ਸਲੋ ਕਬ, ੧੧੭੨ (1370) 


- ਗੋਂਡ ਨਾਮ, ੨, ੨੨ (873) 





836 


ਸੋਨੇ - 
“ਲੰਕਾ ਗਢੁ ਸੋਨੇ ਕਾ ਭਇਆ। ”? 
- ਭੈਰ ਕਬ, ੨, ੩੯੧ (1158) 
(2) ਸੋਨੇ ਦਾ ਪਦਾਰਥ, ਧਨ ਮਾਲ (ਭਾਵ) 
“ਲਪਟਿ ਰਹਿਓ ਤਿਹ ਸੰਗਿ ਮੀਠੇ ਭੋਗ ਸੋਨ। ? 


- ਆਸਾ ੫. ਛੰਤ ੮, ੩੨ (458) 


 ---- ਨਸ਼ੇ ਦੇ ਤਿਆਗੀਆਂ, ਪਰਹੇਜ਼ਗਾਰਾਂ ਭਾਵ ਗਿਆਨੀਆਂ 
“ਸਚੁ ਮਿਲਿਆ ਤਿਨ ਸੋਫੀਆਂ। ” 
- ਸਿਰੀ ੧, ੫, ੧:੩ (15) 


_ “ਅਬਿਨਾਸੀ ਪੁਰਖੁ ਪਾਇਆ ਪਰਮੇਸਰੁ ਬਹੁ ਸੋਭ ਖੰਡ ਬ੍ਹਮੰਡਾ ਹੇ । ? 
- ਗਉ ੪. ਸੋਹ ੪, ੩:੨ (13) 
“ਰਾਮ ਦੁਆਰੈ ਸੋਭ ਸੁ ਮਾਨੈ। ” (ਇੱਜ਼ਤ, ਮਾਨ) 
- ਗਉ ੧, ਅਸ ੨, ੧:੩ (221) 
“ਤੇ ਨਰ ਨਿੰਦਕ ਸੋਭੁ ਨ ਪਾਵਹਿ ਤਿਨ ਨਕ ਕਾਟੇ ਸਿਰਜਨਹਾਰੀ। ? 
- ਭੈਰ ੪, ੬, ੩੨ (1135) 
(2) ਵਡਿਆਈ, ਕੀਰਤ 
“ਦੇ ਦੇ ਮੰਗਹਿ ਸਹਸਾ ਗੂਣਾ ਸੋਭ ਕਰੇ ਸੰਸਾਰੁ । ” 
- ਆਸਾ ੧, ਵਾਰ ੬ਸ, ੧, ੧:੮ (466) 
(3) ਸੁੰਦਰ, ਸੋਹਣੀ 
“ਜਿਨਿ ਅਚਰਜ ਸੋਭ ਬਣਾਈ। ” (ਸੁੰਦਰ ਲੀਲਾ) 
- ਸੋਰ ੫, ੮੪, ੧":੨ (629) 
“ਜਿਉ ਧਰਤੀ ਸੋਭੁ ਕਰੇ ਜਲੁ ਬਰਸੈ ਤਿਉ ਸਿਖੁ ਗੁਰ ਮਿਲਿ ਬਿਗਸਾਈ। ? (ਸੋਹਣੀ 
ਲਗਦੀ ਹੈ) 
- ਸੂਹੀ ੪, ਅਸ ੧, ੧੬:੧ (758) 


“ਬਚਿੜ ਮੰਦਿਰ ਸੋਭੰਤਿ ਬਸਤਾ ਇਤੰਤ ਮਾਇਆ ਬ੍ਰਾਪਿੰਤ। ” 
- ਸਸ ੫. ੧੧:੩ (1355) 
ਸੋਭਨੀਕ ---- ਸ਼ੋਭਾ ਵਾਲਾ, ਸੋਹਣੇ ਲਗਣ ਵਾਲੇ 
“ਤੇ ਸੁਵਨ ਭਲੇ ਸੋਭਨੀਕ ਹਹਿ ਮੇਰੀ ਜਿੰਦੁੜੀਏ ਹਰਿ ਕੀਰਤਨੁ ਸੁਣਹਿ ਹਰਿ ਤੇਰੇ 
ਰਾਮ। ?” 
- ਬਿਹਾ ੪, ਛੰਤ ੪, ੨੨ (540) 
(1) ਵਡਿਆਈ, ਉਸਤਤ, ਜਸ 
“ਮਾਲ ਕੈ ਮਾਣੈ ਰੂਪ ਕੀ ਸੋਭਾ ਇਤੁ ਬਿਧੀ ਜਨਮੁ ਗਵਾਇਆ। ” 
- ਸਿਰੀ ੧, ੨੭, ੧":੨ (24) 


ਹੋਰ ਰੂਪ: 
ਸੋਭਾਹੀਨ - 





837 


“ਸੋਭਾਹੀਨ ਨਹ ਭਵੰਤਿ ਨਹ ਪੋਹੰਤਿ ਸੰਸਾਰ ਦੁਖਨਹ। ” 
- ਸਸ ੫, ੨੮੧੨ (1356) 
(2) ਇੱਜ਼ਤ, ਮਾਨ ਅਪਮਾਨ 
“ਅਨਹਦ ਧੁਨੀ ਦਰਿ ਵਜਦੇ ਦਰਿ ਸਚੈ ਸੋਭਾ ਪਾਇ। ”” 
- ਸਿਰੀ ੫, ੧੦, ੩:੩ (42) 
“ਕਹੁ ਨਾਨਕ ਸੋਭਾ ਸੰਗਿ ਜਾਵਹੁ ਪਾਰਬ੍ਰਹਮ ਕੈ ਦੁਆਰੇ । ? 
- ਸਾਰ ੫, ੮੦, ੨੨ (1220) 
(3) ਚਮਕੀਲੀਆਂ ਵਸਤੂਆਂ ਅਰਥਾਤ ਗਹਿਣੇ (ਭਾਵ) 
“ਹਰਿ ਕਪੜੋ ਹਰਿ ਸੋਭਾ ਦੇਵਹੁ ਜਿਤੁ ਸਵਰੈ ਮੇਰਾ ਕਾਜੋ। ? 
- ਸਿਰੀ ੪, ਛੰਤ ੧, ੪:੨ (79) 
(4) ਸ਼ੁਹਰਤ, ਨੇਕ ਨਾਮੀ 
“ਹਲਤਿ ਨ ਸੋਭਾ ਪਲਤਿ ਨ ਢੋਈ ਅਹਿਲਾ ਜਨਮ ਗਵਾਇਆ। ” 
- ਗਉ ੧, ੧੩, ੩:੩ (155) 
(5) ਰੌਣਕ, ਉਤਸ਼ਾਹ 
“ਤੁਮ ਪੇਖਤ ਸੋਭਾ ਮੇਰੈ ਆਗਨਿ। ”? 
- ਬਿਲਾ ੫, ੯, ੧":੨ (804) 
(6) ਸੋਹਣੀ, ਸੁੰਦਰ 
“ਸਾਸ ਬਿਨਾ ਜਿਉ ਦੇਹੁਰੀ ਕਤ ਸੋਭਾ ਪਾਂਵੈ। ” (ਦੇਹ ਕਿਵੇ ਸੋਹਣੀ ਲਗ ਸਕਦੀ ਹੈ) 
- ਕੇਦਾ ੫, ਛੰਤ ੧, ੩:੧ (1122) 


<ਯ 


ਸਭਾ ਵਾਲਾ 


“ਹਉਮੈ ਅਨ ਸਿਉ ਲਰਿ ਮਰੈ ਸੋ ਸੋਭਾਦੂ ਹੋਇ। ” 


- ਗਉਂ ੫. ਬਾਅ ੩੧੨ (256) 


ਸੋਭਾ ਵਾਲਾ, ਮਾਨ ਸਨਮਾਨ ਵਾਲਾ 
“ਹਰਿ ਦਰਗਹ ਸੋਭਾਵੰਤ ਬਾਹ ਲੁਡਾਈਆ। ”? 
- ਗਉ ੫, ਅਸ ੧੨, ੭੨ (241) 
ਹੋਰ ਰੂਪ: 
ਸੋਭਾਵੰਤਾ - 
“ਜਿਨਿ ਪੁਭੁ ਧਿਆਇਆ ਸੁ ਸੋਭਾਵੰਤਾ ਜੀਉ। ” 
- ਗਉਂ ੫, ੧੬੬", ੫:੨ (217) 
ਜੋਭਾਵੰਤੀ - 
“ਸੋਭਾਵੰਤੀ ਸੋਹਾਗਣੀ ਜਿਨ ਗੁਰ ਕਾ ਹੇਤੁ ਅਪਾਰੁ । ” 
- ਸਿਰੀ ੩, ੪੬, ੨:੩ (31) 
ਜਦ ਨ ਸਿ 


“ਨਾਨਕ ਸੋਭਾਵੰਤੀਆ ਸੋਹਾਗਣੀ ਅਨਦਿਨੁ ਭਗਤਿ ਕਰੇਇ। ” (ਚੰਗੀ, ਨੇਕ ਨਾਮੀ 
ਵਾਲੀ) 

- ਸਿਰੀ ੩, ੬੧, ੪:੪ (38) 
ਸੋਭਾਵੰਤੇ - 
“ਨਾਨਕ ਸੇ ਦਰਿ ਸੋਭਾਵੰਤੇ ਜੋ ਪ੍ਰਭਿ ਅਪੁਨੈ ਕੀਓ। ” 





838 


- ਬਿਲਾ ੫, ੫, ੧:੪ (803) 


“ਸੂਰ ਸੁਰ ਸੋਸਿ ਲੈ ਸੋਮ ਸਰੁ ਪੋਖਿ ਲੈ ਜੁਗਤਿ ਕਰਿ ਮਰਤੁ ਸੁ ਸਨਬੰਧੁ ਕੀਜੈ। ” 
(ਚੰਦਰਮਾ ਦਾ ਸੁਰ ਭਾਵ ਪਿੰਗਲ) 
- ਮਾਰੂ ੧, ੯, ੧੧ (991) 
(2) (ਸੰ.) ਆਪ, ਆਪਣੇ ਆਪ 
“ਕਰਹਿ ਸੋਮ ਪਾਕੁ ਹਿਰਹਿ ਪਰ ਦਰਬਾ ਅੰਤਰਿ ਝੁਠਿ ਗੁਮਾਨ। ” 
- ਸਾਰ ੫, ਬਾਅ, ੨, ੨:੧ (1203) 
ਸੋਮਪਾਕ ---- ਆਪਣੀ, ਹੱਥੀਂ, ਰੋਟੀ ਪਕਾਉਣ ਵਾਲਾ 
“ਸੋਮਪਾਕ ਅਪਰਸ ਉਦਿ ਆਨੀ। ”? 
- ਗਉ ੫. ਬਾਅ ੧੬:੪ (253) 
ਹੋਰ ਰੂਪ: 


ਸੋਮਪਾਕਾ - 
“ਪੂਜਾ ਚਕਰ ਕਰਤ ਸੋਮਪਾਕਾ ਅਨਿਕ ਭਾਂਤਿ ਥਾਟਹਿ ਕਰਿ ਥਟੂਆ। ” (ਆਪਣੇ 
ਹੱਥੀ ਰੋਟੀ ਪਕਾਉਣਾ) 


- ਸਪੁ ੫, ੧੧”:੪ (1389) 


ਸੋਮਵਾਰਿ --- ਚੰਦਰਮਾ ਦਾ ਵਾਰ, ਹਫਤੇ ਦਾ ਦੂਜਾ ਦਿਨ, ਐਤਵਾਰ ਤੋ ਬਾਅਦ ਦਾ ਵਾਰ 
“ਸੋਮਵਾਰਿ ਸਸਿ ਅੰਮ੍ਰਿਤੁ ਝਰੈ। ”” 
- ਗਉਂ ਕਬ, ਵਾਰ ੨:੧ (344) 
(ਫਾ.) ਰੌਲਾ 
“ਰਾਚਿ ਰਹੇ ਬਨਿਤਾ ਬਿਨੋਦ ਕੁਸਮ ਰੰਗ ਬਿਖ ਸੋਰ। ? 
- ਗਉ ੫. ਬਾਅ ੯ਸ:੧ (251) 
“ਨਾਨਕ ਜਨ ਹਰਿ ਕੀਰਤਿ ਗਾਈ ਛੁਟਿ ਗਇਓ ਜਮ ਕਾ ਸਭ ਸੋਰ।” 
੍‌੍ - ਮਲਾ ੪, ੮, ੪:੧ (1265) 
ਸੋਲਾਂ 
“ਸੋਰਹ ਮਧੇ ਪਵਨੁ ਝਕੋਰਿਆ ਆਕਾਸੇ ਫਰੁ ਫਰਿਆ।” 
- ਰਾਮ ਕਬ, ੬, ੨੨ (970) 


ਸੋਰਠ ਰਾਗਣੀ, ਇਕ ਪੂਰਨ ਰਾਗੁ 
“ਸੋਰਠਿ ਸਦਾ ਸੁਹਾਵਣੀ ਜੇ ਮਨਿ ਹੋਇ।” 
- ਸੋਰ ੪, ਵਾਰ ੧ਸ, ੧, ੧੧ (642) 


- ਜਪੁ ੧, ੩੩੪੪ (7) 





839 


“ਛੁਟਕੀ ਹਊਮੈ ਸੋਰੋ'। ” 
- ਕਾਨ ੫, ੪੩, ੩੪੨ (1306) 
““ਸੋਲਹ ਕਲਾ ਸੰਪੂਰਨ ਫਲਿਆ। ” (ਸੋਲਹ ਕਲਾਂ, “ਪੂਰਨਤਾ ” ਦਾ ਲਖਾਇਕ ਹੈ) 
- ਮਾਰੂ ੫, ਸੋਲਾ ੧੬, ੧੬੧ (1081) 
“ਸੋਲਹ ਕੀਏ ਸੀਗਾਰ ਕਿ ਅੰਜਨੁ ਪਾਜਿਆ। ” (ਸੋਲਾਂ ਪੁਕਾਰ ਦੇ) 
- ਫੁਨ ੫, ੩:੨ (1361) 


“ਆਵੈਗੀ ਨੀਦ ਕਹਾ ਲਗੁ ਸੋਵਉ। ”” 

- ਮਲਾ ਰਵਿ, ੩, ੧:੨ (1293) 
ਹੋਰ ਰੂਪ: 
ਸੋਵਈ - 
“ਖਿਨੁ ਪਲੁ ਨੀਦ ਨ ਸੋਵਈ ਜਾਣੈ ਦੂਰਿ ਹਜੂਰਿ। ” (ਸੌੱਦੀ) 

- ਸਿਰੀ ੧, ਅਸ ੧੧, ੫:੨ (60) 
ਸੋਵਹਿ - 
“ਰਾਤਿ ਜਿ ਸੋਵਹਿ ਦਿਨ ਕਰਹਿ ਕਾਮ। ? (ਸੌਦੇ ਹਨ) 

- ਗਉਂ ਕਬ, ੧੬, ੨:੧ (326) 


“ਊਠਤ ਬੈਠਤ ਸੋਵਤ ਜਾਗਤ ਹਰਿ ਧਿਆਈਐ ਸਗਲ ਅਵਰਦਾ ਜੀਉ । ” 


- ਬਿਲਾ ੫, ੫੫, ੨:੧ (814) 
“ਊਠਤ ਬੈਠਤ ਸੋਵਤੇ ਹਰਿ ਹਰਿ ਹਰਿ ਚੇਤ। ” (ਸੁਤੇ ਪਿਆਂ) 
- ਬਿਲਾ ੫, ੩੯, ੧":੨ (810) 


“ਸੋਵੰਨ ਢਾਲਾ ਕ੍ਰਿਸਨ ਮਾਲਾ ਜਪਹੁ ਤੁਸੀ ਸਹੇਲੀਹੋ। ”? 
- ਵਡ ੧, ਛੰਤ ੨, ੭:੪ (567) 


“ਇਕ ਦਿਨ ਸੋਵਨੁ ਹੋਇਗੋ ਲਾਂਬੇ ਗੋਡ ਪਸਾਰਿ। ? 
- ਸਲੋ ਕਬ, ੧੨੮੦੨ (1371) 


“ਮੇਰਾ ਸਹੁ ਜਾਗੈ ਹਉ ਨਿਸਿ ਭਰਿ ਸੋਵਾ। ? 
- ਆਸਾ ੧, ੨੬, ੧੨ (356) 





840 


ਸੌਵੰਨੀ ਦਾ, ਬਹੁਤ ਖਰਾ/ਸ਼ੁਧ 
“ਮਨੁ ਰਾਮਿ ਕਸਵਟੀ ਲਾਇਆ ਕੰਦਨੁ ਸੋਵਿੰਨਾ। ” 
- ਆਸਾ ੪, ਛੰਤ ੧੫, ੧:੨ (448) 
“ਅੰਦਰਿ ਥੋਖਾ ਨੀਂਦ ਨ ਸੋਵੈ। ? 
- ਸਿਰੀ ੪, ਵਾਰ ੮ਦਸ, ੩, ੧:੨ (85) 


“ਜਉ ਤੁਮ ਅਪਨੇ ਜਨ ਸੌ ਕਾਮੁ। ”? 
- ਗਉ ਕਬ, ਅਸ ੪੨, ੧":੨ (331) 


“ਦੁਰਗਮ ਸਥਾਨ ਸੁਗਮੰ ਮਹਾ ਦੂਖ ਸਰਬ ਸੂਖਣਹ। ” 


- ਸਸ ੫, ੪੪੧ (1358) 


- ਸਸ ੫, ੨੧੨ (1354) 


“ਮਾਰੁ ਮਾਰੁ ਸੁਪਨੀ ਨਿਰਮਲ ਜਲਿ ਪੈਠੀ। ” 
- ਆਸਾ ਕਬ, ੧੯, ੧":੧ (480) 


“ਹਰਿ ਪੀ ਆਘਾਨੇ ਅੰਮਿ੍‌ਤ ਬਾਨੇ ਸੁਬ ਸੁਖਾ ਮਨ ਵੁਠੇ। ? 
- ਸਿਰੀ ੫, ਛੰਤ ੨, ੫:੩ (80) 


(ਸੰ.) ਉੱਦਮ, ਯਤਨ, ਹੋਰ ਵੇਖੋ “ਸੁਮੁ” 
“ਕਈ ਕੋਟਿ ਮਾਇਆ ਸਮ ਮਾਹਿ। ” (ਮਾਇਆ ਇਕੱਠੀ ਕਰਨ ਦੇ ਉਦਮ ਵਿਚ 
ਹਨ) 
- ਗਉਂ ੫. ਸੁਖ ੧੦, ੨:੭ (275) 
“ਸੀਤਲ ਸੁਖੁ ਪਾਇਓ ਮਨ ੜਿਪਤੇ ਹਰਿ ਸਿਮਰਤ ਸਮ ਸਗਲੇ ਲਾਥੇ। ” (ਭੱਜ ਦੌੜ) 
- ਬਿਲਾ ੫, ੧੨੨, ੨੧ (828) 
ਥਕਾਵਟ - 
“ਆਵਤ ਜਾਤ ਰਹੇ ਸੂਮ ਮਾਸੇ ਸਿਮਰਤ ਸਾਧੂ ਸੰਗਿ। ” 
- ਕਾਨ ੫, ੧੨, ੧੧ (1300) 


“ਲੋਚਨ ਸੁਮਹਿ ਬੁਧਿ ਬਲ ਨਾਠੀ ਤਾ ਕਾਮੁ ਪਵਸਿ ਮਾਧਾਣੀ। ? 
- ਸਿਰੀ ਬੇਣੀ, ੧, ੪:੨ (93) 


“ਇਆ ਡੇਰਾ ਕਉ ਸਮੁ ਕਰਿ ਘਾਲੈ। ? 





841 


- ਗਉਂ ੫, ਬਾਅ ੨੯੦੩ (256) 
“ਸੂਮੁ ਕਰਤੇ ਦਮ ਆਫ ਕਉ ਤੇ ਗਨੀ ਧਨੀਤਾ। ” 
- ਬਿਲਾ ੫, ੩੭, ੩੨ (810) 
“ਸ੍ਮੁ ਥਾਕਾ ਪਾਏ ਬਿਸ੍ਾਮਾ ਮਿਟਿ ਗਈ ਸਗਲੀ ਧਾਈ। ” (ਭਜ ਦੌੜ ਮੁੱਕ ਗਈ?) 
- ਮਾਰੂ ੫, ੬, ੧:੨ (1000) 
(2) ਥਕ ਜਾਣਾ 
“ਦਦਿਨਹਿ ਬਿਕਾਰ ਕਰਤ ਸਮੁ ਪਾਇਓ। ” 
- ਗਉ ੫. ਥਿਤੀ ੧੩:੭ (299) 
“ਚਰਣ ਤਲੈ ਉਗਾਹਿ ਬੈਸਿਓ ਸ੍ਮੁ ਨ ਰਹਿਓ ਸਰੀਰਿ। ” (ਥਕਾਵਟ) 
- ਮਾਰੂ ੫. ਅਸ ੩, ੨:੧ (1018) 
“ਆਠ ਪਹਰ ਮਹਾ ਸਮੁ ਪਾਇਆ ਜੈਸੇ ਬਿਰਖ ਜੰਤੀ ਜੋਤ। ”” 
- ਕੇਦਾ ੫, ੧੩, ੧੨ (1121) 
(3) ਦੁੱਖ 
“ਫਿਰਤ ਫਿਰਤ ਬਹੁਤੁ ਸੁਮੁ ਪਾਇਓ ਸੰਤ ਦੁਆਰੈ ਆਇਓ। ” 
- ਦੇਵ ੫, ੧੫, ੨:੧ (531) 
(4) ਭਟਕਣਾ, ਖੇਚਲ 
“ਮਾਨੁਖ ਕਉ ਜਾਚਤ ਸਮੁ ਪਾਈਐ ਪ੍ਰਭ ਕੈ ਸਿਮਰਨਿ ਮੋਖ। ” (ਮਨੁੱਖ ਤੋ` ਮੰਗਿਆ 
ਭਟਕਣ ਹੀ ਮਿਲਦੀ ਹੈ) 
- ਧਨਾ ੫, ੫੦, ੧੧੨ (682) 


- ਮਾਰੂ ੪, ੭ ੩:੧ (998) 


“ਸੁਵਣ ਸੋਏ ਸੁਣਿ ਨਿੰਦ ਵੀਚਾਰ । ” 
- ਗਉ ੫, ੮੯, ੧੨ (182) 


ਹੋਰ ਰੂਪ: 
ਸੁਵਣੰ - 
“ਪਰ ਨਿੰਦਾ ਨਹ ਸ੍ਰੋਤਿ ਸੁਵਣੰ ਆਪੁ ਤ੍ਰਿਗਿ ਸਗਲ ਰੇਣੂਕਹ । (ਕੰਨਾਂ ਨਾਲ) 
- ਸਸ ੫, ੪੦੧੬ (1357) 


ਸੁਵਣਹਿ - 
“ਕਚਹੁ ਕੰਚਨੁ ਭਇਅਉ ਸਬਦੁ ਗੁਰ ਸੁਵਣਹਿ ਸੁਣਿਓ। ” (ਕੰਨੀ, ਕੰਨਾਂ ਨਾਲ) 

- ਸਵ ੪, ਨਲ ੬:੧ (1399) 
ਸੁਵਣਹੁ - 
“ਏ ਸੁਵਣਹੁ ਮੇਰਿਹੋ ਸਾਚੈ ਸੁਨਣੈ ਨੋ ਪਠਾਏ । ? 

- ਰਾਮ ੩, ਅਨੰ ੩੭੧ (922) 

(2) ਸੁਣਨਾ 
“ਗੁਣ ਰਮਣ ਸੁਵਣ ਅਪਾਰ ਮਹਿਮਾ ਫਿਰਿ ਨ ਹੋਤ ਬਿਓਗੁ । ” 

- ਗੂਜ ੫, ੩੧, ੧:੨ (502) 





842 


“ਬਿਨੁ ਸੁਵਣਾ ਖੀਰੁ ਪਿਲਾਇਆ। ” 
- ਬਸੰ ਕਬ, ੩, ੧:੩ (1194) 


“ਹਰਿ ਗੁਣ ਬਾਣੀ ਸੁਵਣਿ ਸੁਣਾਹਾ। ” 
- ਜੈਤ ੪, ੧੧, ੨:੧ (699) 
ਹੋਰ ਰੂਪ: 
ਸ੍ਰਵਣੀ - 
“ਰਸਨਾ ਉਚਰੈ ਹਰਿ ਸੁਵਣੀ ਸੁਣੈ ਸੋ ਉਧਰੈ ਮਿਤਾ। ” (ਕੰਨਾਂ ਨਾਲ) 
- ਗਉ ੫. ਵਾਰ ੧੯:੧ (322) 
ਸ੍ਰਵਣੂ - 
“ਹਮਰੈ ਸ੍ਰਵਣੂ ਸਿਮਰਣੁ ਹਰਿ ਕੀਰਤਨੁ ਹਉ ਹਰਿ ਬਿਨੁ ਰਹਿ ਨ ਸਕਉ ਹਉ ਇਕੁ 
ਖਿਨੁ । ? 
- ਆਸਾ ੪, ੬੬, ੧:੧ (369) 
ਸਰਵਨ - 
“ਹਰਿ ਹਰਿ ਨਾਮੁ ਸੁਵਨ ਜਿਹ ਸੁਨਿਆ। ” (ਕੰਨਾਂ ਨਾਲ) 
- ਗਉ ੫. ਬਾਅ ੩੫:੬ (257) 
“ਤੇ ਸੁਵਨ ਭਲੇ ਸੋਭਨੀਕ ਹਰਿ ਮੇਰੀ ਜਿੰਦੁੜੀਏ ਹਰਿ ਕੀਰਤਨੁ ਸੁਣਹਿ ਹਰਿ ਤੇਰੇ 
ਰਾਮ। ? (ਕੰਨ) 
- ਬਿਹਾ ੪, ਛੰਤ ੪, ੨੨ (540) 
ਸ੍ਰਵਨਹੁ - 
“ਬਚਨ ਨਾਦ ਮੇਰੇ ਸ੍ਵਨਹੁ ਪੂਰੇ ਦੇਹਾ ਪ੍ਰਿਆ ਅੰਕਿ ਸਮਾਨੀ। ” (ਕੰਨਾਂ ਨੰ) 
- ਸਾਰ ੫, ੩੧, ੧":੨ (1210) 
ਸ੍ਵਨਨ - 
“ਸੁਵਨਨ ਬਿਕਲ ਭਏ ਸੰਗਿ ਤੇਰੇ ਇੰਦੀ ਕਾ ਬਲੂ ਥਾਕਾ। ? (ਕੰਨ) 
- ਆਸਾ ਕਬ, ੧੮. ੩੧ (480) 
“ਤੁਮ ਧਨ ਧਨੀ ਉਦਾਰ ਤਿਆਗੀ ਸ੍ਵਨਨ ਸੁਨੀਅਤੁ ਸੁਜਸੁ ਤੁਮ੍ਹਾਰ। ” (ਕੰਨਾਂ 
ਨਾਲ) 
- ਬਿਲਾ ਕਬ, ੭, ੧:੧ (856) 
ਸੁਵਨਾ - 
“ਰਸਨਾ ਰਮਤ ਸੁਨਤ ਸੁਖੁ ਸੁਵਨਾ ਚਿਤ ਚੇਤੇ ਸੁਖੁ ਹੋਈ । ? 
- ਸੋਰ ਭੀਖ, ੨, ੨੧ (659) 
ਸ੍ਰਵਨਿ - 
“ਸੁਵਨਿ ਨ ਸੁਰਤਿ ਨੈਨ ਸੁੰਦਰ ਨਹੀਂ ਆਰਤ ਦੁਆਰ ਰਟਤ ਪਿੰਗੁਰੀਆ। ” (ਕੰਨਾਂ 
ਵਿਚ) 
- ਗਉ ੫. ੧੧੫”, ੧:੧ (203) 


ਸੂਵਨੀ - 
੪੬੩੩ 


ਨੈਨਹੁ ਸੂਤਕੁ ਬੈਨਹੁ ਸੂਤਕੁ ਸੂਤਕੁ ਸੁਵਨੀ ਹੋਈ। ” 





843 


- ਗਉਂ ਕਬ, ਅਸ ੪੧, ੨:੧ (331) 
“ਸੁਵਨੀ ਕਥਾ ਨੈਨ ਦਰਸੁ ਪੇਖਉ ਮਸਤਕੁ ਗੁਰ ਚਰਨਾਰੀ। ” (ਕੰਨਾਂ ਦੁਆਰਾ) 
- ਆਸਾ ੫, ੧੨੨, ੪੧੨ (401) 


ਸ੍ਰਵਨੂ - 
“ਨੇਨੂ ਨਕਟੂ ਸੁਵਨੂ ਰਸਪਤਿ ਇੰਦਰੀ ਕਹਿਆ ਨ ਮਾਨਾ। ” (ਨਕ ਨੇ) 
- ਮਾਰੂ ਕਬ, ੭, ੧੨੨ (1104) 


- ਰਾਮ ੧, ਓਅੰ ੫੦੨ (937) 
(1) (ਸੰ.) ਰਚਨਾ, ਇਹ ਸੰਸਾਰ ਜੋ ਪ੍ਰਭੂ ਦੀ ਰਚਨਾ ਹੈ, ਪ੍ਰਕ੍ਰਿਤੀ 


“ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ ਤੁਧੁ ਆਪੇ ਸਿਰਜਿ ਸਭ ਗੋਈ। ”” 

- ਆਸਾ ੪, ਸੋਪੁ ੧, ੫:੪ (11) 
“ਜਨ ਨਾਨਕ ਕਾ ਹਰਿ ਧੜਾ ਧਰਮੁ ਸਭ ਸ੍ਰਿਸਟਿ ਜਿਣਿ ਆਵੈ। ” (ਜਗਤ) 

- ਆਸਾ ੪, ੫੪, ੫:੪ (366) 


ਹੋਰ ਰੂਪ: 


ਸ੍ਰਿਸਟੀ - 
“ਸੰਜੋਗ ਵਿਜੋਗ ਉਪਾਇਓਨੁ ਸ੍ਰਿਸਟੀ ਕਾ ਮੂਲੂ ਰਚਾਇਆ। ” 


- ਗੂਜ ੩, ਵਾਰ ੨:੧ (509) 
ਸ੍ਰਿਸਟੀਜਾ - 
“ਇਕੁ ਦਾਤਾਰੁ ਸਗਲ ਹੈ ਜਾਚਿਕ ਦੇਹਿ ਦਾਨੁ ਸ੍ਰਿਸਟੀਜਾ ਹੇ। ” 
- ਮਾਰੂ ੫, ਸੋਲਾ ੩, ੯:੩ (1074) 
(2) ਲੋਕਾਈ 
“ਸ੍ਰਿਸਟਿ ਸਭ ਇਕ ਵਰਨ ਹੋਈ ਧਰਮ ਕੀ ਗਤਿ ਰਹੀ।” 
- ਧਨਾ ੧, ੮, ੩:੨ (663) 
ਸ੍ਰਿਸ਼ਟੀ ਵਾਲਾ, ਅਰਥਾਤ ਪ੍ਰਭੂ 
“ਸ੍ਰਿਸਟੇ ਭੇਉ ਨ ਜਾਣੈ ਕੋਇ।” 
- ਰਾਮ ੧, ਓਅੰ ੫੦੧ (937) 
ਸ੍ਰਿਸ਼ਟੀ 
“ਸੋ ਸਤਿਗੁਰੁ ਪੂਰਾ ਧਨੁ ਧੰਨੁ ਹੈ ਜਿਨਿ ਹਰਿ ਉਪਦੇਸੁ ਦੇ ਸਭ ਸ੍ਰਿਸਿ ਸਵਾਰੀ। ” 
- ਵਡ ੪, ਵਾਰ ੨:੩ (586) 


“ਸ੍ਿਜਿੰਤ ਰਤਨ ਜਨਮ ਚਤੁਰ ਚੇਤਨਹ। ” 

- ਸਸ ੫, ੨੩੪੨ (1356) 
(1) ਇਕ ਰਾਗੁ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਰਾਗ ਹੈ 
“ਰਾਗ ਵਿਚਿ ਸ੍ਰੀ ਰਾਗੁ ਹੈ ਜੇ ਸਚਿ ਧਰੇ ਪਿਆਰੁ। ? 





844 


- ਸਿਰੀ ੫, ਵਾਰ ੧ਸ, ੧, ੧:੧ (83) 
(2) ਸਤਿਕਾਰ ਸੂਚਤ ਸਬਦ 
“ਸੀ ਰਾਮ ਨਾਮਾ ਉਚਰੁ ਮਨਾ। ” 


(3) () ਲਛਮੀ, ਵਿਸ਼ਨ ਵੀ ਪਤਨੀ 
“ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 
ਵਾਹਿ ਜੀਉ।” 


- ਗਉਂ ੧, ੧੪, ੧":੧ (165) 


- ਸਵ ੪, ਗਅੰ ੬:੫ (1402) 
ਸੀ ਖੰਡ ---- (;) ਚੰਦਨ ਦੀ ਲਕੜੀ 
“ਕਾਠਹੁ ਸ੍ਰੀ ਖੰਡ ਸਤਿਗੁਰਿ ਕੀਅਉ ਦੁਖ ਦਾਰਿਦੂ ਤਿਨ ਕੇ ਗਇਅ। ”” 

- ਸਵ ੪, ਨਲ ੬:੫ (1399) 
ਸ੍ਰੀ (ਲਛਮੀ) ਦੇ ਧਾਰਨ ਵਾਲਾ), ਲਛਮੀ ਦਾ ਸਹਾਰਾ (ਧਰ) ਵਿਸ਼ਨ ਭਾਵ ਪਰਮਾਤਮਾ, 
ਹੋਰ ਦੇਖੋ “ਸੀਧਰੁ ? 

“ਸੀਧਰ ਪਾਏ ਮੰਗਲ ਗਾਏ ਇਛ ਪੁੰਨੀ ਸਤਿਗੁਰ ਤੁਠੇ । ? 
- ਸਿਰੀ ੫, ਛੰਤ ੨, ੫:੪ (80) 


-- ਲਛਮੀ ਨੰ ਧਾਰਨ ਕਰਨ ਵਾਲਾ ਮਾਲਕ, ਭਾਵ ਪ੍ਰਮਾਤਮਾ 
“ਨਾਨਕ ਇਕੁ ਸੀ੍‌ਧਰਨਾਥੁ ਜਿ ਟੂਟੇ ਲੇਇ ਸਾਂਠਿ। ”” 


- ਫੁਨ ੫, ੧੫:੪ (1363) 
ਸੀ੍‌ਧਰੁ - ਲਛਮੀ ਨੂੰ ਧਾਰਨ ਕਰਨ ਵਾਲਾ, ਭਾਵ ਪ੍ਰਮਾਤਮਾ 
“ਪੁਰਖੋ ਬਿਧਾਤਾ ਏਕੁ ਸ੍ੀਧਰੁ ਕਿਉ ਮਿਲਹ ਤੁਝੈ ਉਡੀਣੀਆ। ” 
- ਗਉ ੫. ਛੰਤ ੧, ੧:੩ (247) 
ਸੀ (ਲਛਮੀ) ਦਾ ਪਤੀ, ਵਿਸ਼ਨ ਭਾਵ ਪ੍ਰਮਾਤਮਾ 
“ਸੀਪਤਿ ਨਾਥ ਸਰਣਿ ਨਾਨਕ ਜਨ ਹੇ ਭਗਵੰਤ ਕ੍ਰਿਪਾ ਕਰਿ ਤਾਰਹੁ। ” 
- ਸਮੁ ੫, ੫੧੮ (1388) 
ਸੀ੍‌ ਰੰਗ ---- ਸ੍ਰੀ (ਲਛਮੀ) ਨਾਲ ਰੰਗ (ਆਨੰਦ) ਕਰਨ ਵਾਲਾ, ਵਿਸ਼ਨ ਭਾਵ ਹਰਿ 
“ਪੁਰਬੇ ਕਮਾਏ ਸੀ੍‌ਰੰਗ ਪਾਏ ਹਰਿ ਮਿਲੇ ਚਿਰੀ ਵਿਛੁੰਨਿਆ। ” 
- ਸਿਰੀ ੫, ਛੰਤ ੨, ੪:੪ (80) 
ਹੋਰ ਰੂਪ: 
ਸ਼ੀਰੰਗੁ - 
“ਧੀਰਜੁ ਧੜੀ ਬੰਧਾਂਵੈ ਕਾਮਣਿ ਸ੍ਰੀਰੰਗੁ ਸੁਰਮਾ ਦੇਈ। ” 
- ਆਸਾ ੧, ੩੫, ੩੨ (359) 
ਸ਼ੀਰੰਗੋ- 
“ਜਪਿ ਮਨ ਮਾਧੋ ਮਧੁਸ਼ੂਦਨੋ ਹਰਿ ਸ਼ੀਰੰਗੋ ਪਰਮੇਸਰੋ ਸਤਿ ਸਪਰਮੇਸਰੋ ਪ੍ਰਭੂ ਅੰਤਰ 
ਜਾਮੀ। ” 
-ਸਾਰ ੪, ੧੦, ੧%:੧ (1201) 





845 


“ਸ੍ਰਤਿ ਸਿਮ੍ਰਿਤਿ ਗੁਨ ਗਾਵਹਿ ਕਰਤੇ ਸਿਧ ਸਾਧਿਕ ਮੁਨਿ ਜਨ ਧਿਆਇਆ। ” 
-ਸੂਹੀ ੫, ਛੰਤ ੧੧, ੪:੫ (785) 

(ਸੰ) ਉਤਮ 
“ਸਰਬ ਧਰਮ ਮਹਿ ਸਰੇਸਟ ਧਰਮੁ। ” 

-ਗਉ ੫. ਸੁਖ ੩, ੮:੧ (266) 
ਹੋਰ ਰੂਪ: 
ਸਰੇਸਟਾਈ- 
“ਅਧਮ ਚੰਡਾਲੀ ਭਈ ਬ੍ਰਹਮਣੀ ਸੂਚੀ ਤੇ ਸ੍ਰੇਸਟਾਈ ਹੈ। ” (ਉਤਮ ਜਾਤ ਦੀ) 

- ਆਸਾ ੫. ੪੪, ੧੧ (381) 


ਸ਼ੇਸਟੁ 


“ਜਗ ਮਹਿ ਸ਼੍ਰੇਸਟੁ ਊਤਮ ਕਾਮੁ। ” (ਸਭ ਤੋ ਵਧੀਆ) 


-ਮਾਰੂ ੪, ੮, ੨:੨ (998) 
ਸੇਵਹ-ਸੋਵਦੇ/ਉਪਾਸੁਨਾ ਕਰਦੇ ਹਾਂ 
“ਹਰਿ ਨਾਮੁ ਹਮ ਸ੍ਰੇਵਹ ਹਰਿ ਨਾਮੁ ਹਮ ਪੂਜਹ ਹਰਿ ਨਾਮੇ ਹੀ ਮਨੁ ਰਾਤਾ। ” 
-ਵਡ ੪, ਵਾਰ ੧੬:੨ (592) 
ਸ੍ਰੋਤ-(ਸੰ.) 
(1) ਸੁਣਨਾ 
“ਹਰਿ ਕੇ ਨਾਮ ਬਿਨੁ ਧ੍ਰਿਗੁ ਸ੍ਰੋਤ। ” 
-ਕੇਦਾ ੫, ੧੩, ੧”:੧ (1121) 
ਹੋਰ ਰੂਪ: 
ਸ੍ਰੋਤਾ- 
“ਜਨਮ ਮਰਣ ਰਹੰਤ ਸ੍ਰੋਤਾ ਸੁਖ ਸਮੂਹ ਅਮੋਘ ਦਰਸ਼ਨਹ। ” (ਸੁਣਨਵਾਲਾ) 
-ਸਸ ੫. ੧੯੩ (1355) 
ਸ੍ਰੋਤਿ- 
“ਪਰ ਨਿੰਦਾ ਨਹ ਸ੍ਰੋਤਿ ਸੁਵਣੰ ਆਪੁ ਤ੍ਰਿਗਿ ਸਗਲ ਰੇਣੁਕਹ। ”” 
-ਸਸ ੫, ੪੦੬ (1357) 
ਸ੍ਰੋਤੇ- 
“ਕਈ ਕੋਟਿ ਬੇਦ ਕੇ ਸ੍ਰੋਤੇ 
-ਗਉ ੫. ਸੁਖ ੧੦, ੧:੫ (275) 
(2) ਧੁਨੀ - 
“ ਸਵਣ ਸ੍ਰੋਤ ਰਜੇ ਗੁਰਬਾਣੀ ਜੋਤੀ ਜੋਤਿ ਮਿਲਾਏ ਹੇ। ”” 
-ਮਾਰੁ ੧, ਸੋਲਾ ੩, ੧੪:੩ (1023) 
ਸ਼ਰਸਤਿ- 
(1) (ਸੰ.) ਕਲਿਆਣ, ਸੁਖ 
“ਇਛਸਿ ਜਮਾਦਿ ਪਰਾਭਯੰ ਜਸੁ ਸੂਸਤਿ ਸੁਕ੍ਰਿਤ ਕ੍ਰਿਤੰ। ” 
-ਗੁਜ ਜੈਦੇ, ੧, ੨:੧ (526) 
(2) ਬੇਫਿਕਰੀ (ਦੀ ਅਵਸਥਾ) ਭਾਵ ਬਚਪਣ 
“ਸੂਮਤਿ ਬਿਵਸਥਾ ਹਰਿ ਕੀ ਸੇਵਾ ਮਧੰਤੁ ਪ੍ਰਭ ਜਾਪਣ। ” 





846 


-ਧਨਾ ੫. ੪੯, ੨੯੧ (682) 
(“ਦਰਪਣ ) ਇਥੇ ਵੀ ਅਰਥ “ਸੁਖਸ਼ਾਂਤੀ” ਹੀ ਕਰਦਾ ਹੈ- ਹਰੀ ਦੇ ਸਿਮਰਣ ਨਾਲ 
ਸੁਖਸ਼ਾਂਤੀ ਬਣੀ ਰਹਿੰਦੀ ਹੈ) 


(ਸੰ.) ਸਾਫ, ਸੁਥਰੇ, ਨਿਰਮਲ 
“ਨਚ ਦੁਰਲਭੰ ਭੋਜਨੰ ਬਿੰਜਨੰ ਨਚ ਦੁਰਲਭੰ ਸੂਛ ਅੰਬਰਹ । ” 

- ਸਸ ੫, ੩੫:੨ (1357) 
(1) ਆਪਣੇ ਆਦਮੀ, ਨਜ਼ਦੀਕੀ ਰਿਸ਼ਤੇਦਾਰ 
“ਬਿਖਯਾ ਭਯੰਤਿ ਅੰਮ੍ਰਿਤ ਦੂਸਟਾਂ ਸਖਾ ਸੂਜਨਹ। ”” 

-ਸਸ ੫. ੩੭੯੧ (1357) 
(2) (ਸੰ.) ਭਲੇ ਮਨੁੱਖ 
“ਨਿਵੰਤਿ ਹੋਵੰਤਿ ਮਿਥਿਆ, ਚੇਤਨੰ ਸੰਤ ਸਜਨਹ। ? 

-ਸਸ ੫, ੬੦੧੨ (1359) 
ਸੂਰਗ-(ਸੰ.) ਸੁਰਗ, ਬੈਕੁੰਠ 
“ਬਸੰਤਿ ਸੂਰਗ ਲੋਕਹ ਜਿਤਤੇ ਪ੍ਰਿਥਵੀ ਨਵ ਖੰਡਣਹ। ” 

-ਜੈਤ ੫, ਵਾਰ ੯ਸ, ੫ ੧:੧ (707) 


-ਸਸ ੫, ੯:੪ (1354) 


-ਸਵ ੫. ਮਬੁ ੭:੫ (1409) 


(ਸੰ.“) ਸੁਆਸ, ਸਾਹ 
“ਗਨੰਤ ਸੂਾਸਾ ਭੈਯਾਨ ਧਰਮੰ। ” 
-ਸਸ ੫, ੩:੪ (1354) 


-ਕਾਨ ੫. ੫, ੩:੧ (1299) 


- ਭੈਰ ੫, ੩੩, ੩੧੨ (1145) 


ਦ 
“ਨਾਨਾ ਰੂਪ ਜਿਉ ਸੂਾਗੀ ਦਿਖਾਂਵੈ। ” (ਸਾਂਗ, ਨਕਲ ਕਰਨ ਵਾਲਾ) 
-ਗਉ ੫. ਸੁਖ ੧੧, ੭:੭ (278) 





847 


- ਭੈਰ ੫, ੩੩, ੩੧੧ (1145) 


ਸ੍ਰਾਂਗੁ - 
“ਬਾਜੀਗਰ ਸ੍ਹਾਂਗੁ ਸਕੇਲਾ। ” (ਤਮਾਸ਼ਾ/ ਸਾਂਗ) 


- ਸੋਰ ਕਬ, ੪, ੨:੩ (655) 


ਰਸ 
“ਮਿਥਿਆ ਰਸਨਾ ਭੋਜਨ ਅਨ ਸੂਦ। ” 

- ਗਉ ੫. ਸੁਖ ੫, ੫:੪ (269) 
ਹੋਰ ਰੂਪ: 


ਸਾਦ ਕਲ 
“ਏਕੋ ਏਕੁ ਬਖਾਨੀਐ ਬਿਰਲਾ ਜਾਣੈ ਸ੍ਰਾਦੁ। ” 
- ਗਉ ੫. ਥਿਤੀ ੧੧ਸ:੧ (299) 
(ਸੰ.) ਕੁੱਤਾ, ਵੇਖੋ “ਸੁਆਨ? 
“ਉਦਿਆਨ ਬਸਨੰ ਸੰਸਾਰ ਸਨਬੰਧੀ ਸਾਨ ਸਿਆਲ ਖਰਹ। ” 
- ਸਸ ੫, ੫੮੧ (1359) 
(1) (ਸੰ.) ਮਾਲਕ ਭਾਵ ਪ੍ਰਭੂ ਵੇਖੋ “ਸੁਆਮਿ” 
“ਆਪੇ ਸੰਜਮਿ ਵਰਤੈ ਸਾਮੀ ਆਪਿ ਜਪਾਇਹਿ ਨਾਮੁ। ” 
- ਬਿਹਾ ੪, ਵਾਰ ੧੪:੨ (554) 
(2) ਰਾਜਾ = 
“ਬਿਸੂ ਕਾ ਦੀਪਕੁ ਸ੍ਰਾਮੀ ਤਾ ਚੇ ਰੇ ਸੁਆਰਥੀ ਪੰਖੀ ਰਾਇ ਗਰੁੜ ਤਾਚੇ ਬਾਧਵਾ। ” 
- ਧਨਾ ਤਿਲੋ, ੧, ੨:੧ (695) 
(3) ਪਤੀ, ਮਾਲਕ 
“ਗੋਤਮ ਨਾਰਿ ਉਮਾਪਤਿ ਸਹਾਮੀ। ” 
- ਜੈਤ ਰਵਿ, ੧, ੪:੧ (710) 


ਹ 


(1) (ਸੰ) ਮੈਂ 
“ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨਾ ਜਾਈ। ”” 
- ਜਪੁ ੧, ੫੩੯ (2) 
“ਹਉ ਹਉ ਕਰਤੀ ਜਗੁ ਫਿਰੀ ਨਾ ਧਨੁ ਸੰਧੈ ਨਾਲਿ। ? 
(ਮੈਂ ਮੈਂ/ਮੇਰੀ ਮੇਰੀ ਭਾਵ ਅਹੰਕਾਰ) 
- ਸਿਰੀ ੩, ੪੭, ੩:੧ (32) 


ਹਉ - 
“ਹਾਂਉ ਹਉਰੋ ਤੂ ਠਾਕੁਰੁ ਗਉਰੋ ਨਾਨਕ ਸਰਨਿ ਪਛਾਨੀ। ”” 
- ਆਸਾ ੫, ੧੩੫, ੩੧ (404) 
ਹੰਉ - 
“ਜਿਨੀ ਸਖੀਏ ਪੁਭੁ ਪਾਇਆ ਹੰਉ ਤਿਨ ਕੈ ਸਦ ਬਲਿਹਾਰ। ”” 





8468 


- ਮਾਝ ੫. ਬਾਰਾ ੬:੭ (134) 
(2) ਹਉਮੈ', ਅਹੰਕਾਰ 
“ਧੰਧਾ ਥਕਾ ਹਉ ਮੁਈ ਮਮਤਾ ਮਾਇਆ ਕਧੁ। ” 
- ਸਿਰੀ ੧, ੧੪, ੩੨ (19) 
“ਬਿਆਪਤ ਕਰਮ ਕਰੈ ਹਉ ਫਾਸਾ। ” (ਅਹੰਕਾਰ) 
- ਗਉਂ ੫, ੮੮, ੪:੧ (182) 
ਹਉ ਛੁਟਕੈ ਹੋਇ ਅਨੰਦੁ ਤਿਹ ਹਉ ਨਾਹੀ ਤਹ ਆਪਿ।” 
- ਗਉਂ ੫. ਬਾਅ ੫੧:੩ (260) 
(3) ਆਪਣੇ 
“ਜਿਨਿ ਦੀਏ ਸੁ ਚਿਤਿ ਨ ਆਵਈ ਪਸੂ ਹਉ ਕਰਿ ਜਾਣੀ। ” (ਆਪਣੇ ਕਰਕੇ) 
- ਗਉਂ ੪, ੫੦, ੩:੩ (167) 
(4) ਹੋ 
“ਤੁਮ ਜੁ ਕਹਤ ਹਉ ਨੰਦ ਕੋ ਨੰਦਨੁ ਨੰਦ ਸੁ ਨੰਦਨੁ ਕਾ ਕੋ ਰੇ। ” 
- ਗਉ ਕਬ, ੭੦, ੧":੧ (338) 
“ਕਾਹੇ ਭ੍ਰਮਤ ਹਉ ਤੁਮ ਭ੍ਰਮਹੁ ਨ ਭਾਈ ਰਵਿਆ ਰੇ ਰਵਿਆ ਸਰਬ ਥਾਨ। ” 
- ਦੇਵ ੫, ੩੪, ੧:੧ (535) 
(ਇਨ੍ਹਾਂ ਅਰਥਾਂ ਵਿਚ “ਹਉ” ਪਛੇਤਰ ਦੇ ਰੂਪ ਵਿਚ “ਦੈਹਉ”, “ਕਹਉ”, “ਲੈਹਉ ” 
ਸ਼ਬਦਾਂ ਵਿਚ ਵਰਤਿਆ ਗਿਆ ਹੈ) 
“ਦੁਨੀਆ ਹੁਸੀਆਰ ਬੇਦਾਰ ਜਾਗਤ ਮੁਸੀਅਤ ਹਉ ਰੇ ਭਾਈ। ”” 
- ਰਾਮ ਕਬ, ੧੨, ੧":੧ (972) 
“ਜਉ ਤੁਮੁ ਮੋ ਕਉ ਦੂਰਿ ਕਰਤ ਹਉ ਤਉ ਤੁਮ ਮੁਕਤਿ ਬਤਾਵਹੁ । ” 
- ਮਾਰੂ ਕਬ, ੫, ੧:੧ (1104) 


(1) ਮੈਂ ਮੇਰੀ ਦਾ ਭਾਵ ਅਰਥਾਤ “ ਅਹੰਤਾ 
“ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ। ? 
- ਜਪੁ ੧, ੨੬ (1) 
“ਸਾਕਤ ਹਰਿ ਰਸ ਸਾਦੁ ਨ ਜਾਣਿਆ ਤਿਨ ਅੰਤਰਿ ਹਉਮੈ ਕੰਡਾ ਹੇ। ” 
- ਗਉ ੪, ਸੋਹ ੪, ੨:੧ (13) 
ਹੋਰ ਰੂਪ: 
ਹੰਉਮੈ - 
“ਹੰਉਮੈ ਮਾਇਆ ਮੈਲੁ ਹੈ ਮਾਇਆ ਮੈਲੂ ਭਰੀਜੈ ਰਾਮ। ? 
- ਵਡ ੩, ਛੰਤ ੫, ੨:੧ (570) 
(2) ਅਹੰਕਾਰ 
“ਹਰਿਜਨ ਕਾ ਰਾਖਾ ਏਕੁ ਹੈ ਕਿਆ ਮਾਣਸ ਹਉਮੈ ਰੋਇ। ? 
- ਸਿਰੀ ੫, ੭੧, ੪:੨ (42) 
“ਵਡੇ ਕਹਾਵਹਿ ਹਉਮੈ ਤਨਿ ਪੀਰਾ। ? 
- ਗਉ ੧, ਅਸ ੧੪, ੭੨ (227) 


ਹੋਰ ਰੂਪ: 
ਹੰਉਮੈ - 





849 


“ਤਿਸੁ ਮਿਲੀਐ ਸਤਿਗੁਰ ਪ੍ਰੀਤਮੈ ਜਿਨਿ ਹੰਉਮੈ ਵਿਚਹੁ ਮਾਰੀ। ”” 
- ਵਡ ੪, ਵਾਰ ੨:੨ (586) 


“ਅਹਿਨਿਸਿ ਅਉਧ ਘਟੈ ਨਹੀ ਜਾਨੈ ਭਇਓ ਲੋਭ ਸੰਗਿ ਹਉਰਾ। ” 
- ਗਉ ੯, ੮, ੧":੨ (220) 


ਹੋਰ ਰੂਪ: 
ਹਉਰੇ - 
“ਤੂ ਪੂਰਾ ਹਮ ਊਰੇ ਹੋਛੇ ਤੂ ਗਉਰਾ ਹਮ ਹਉਰੇ । ” 


- ਸੋਰ ੧, ੫, ੨੧ (597) 


“ਹਉ ਹਉਰੋ ਤੂ ਠਾਕੁਰੁ ਗਉਰੋ ਨਾਨਕ ਸਰਨਿ ਪਛਾਨੀ। ” 
- ਆਸਾ ੫. ੧੩੫. ੩੯੧ (404) 
(ਅ. ਹੌਉਲ) ਧੜਕੇ ਨਾਲ, ਖਟਕੇ ਨਾਲ 
“ਓਨਾ ਦਾ ਆਖਿਆ ਕੋ ਨਾ ਸੁਣੈ ਨਿਤ ਹਉਲੇ ਹਉਲਿ ਮਰਾਹੀ। ”” 
- ਗਉ ੪, ਵਾਰ ੧੫ ਸ, ੪, ੨:੬ (308) 


- ਗਉਂ ੧, ੧, ੧:੨ (151) 


“ਹੋਰ ਹਉਲੀ ਮਤੀ ਹਉਲੇ ਬੋਲ। ” (ਹੋਛੇ) 
- ਸਾਰ ੪, ਵਾਰ ੬ਸ, ੧, ੧:੪ (1239) 
(1) ਹੋਛੀ, ਤੁਛ, ਵੇਖੋ “ਹਉਲੀ ? 
(2) ਘਟ ਭਾਰ ਦੀ, ਹਲਕੀ 
“ਭਾਰੇ ਢਹਤੇ ਢਹਿ ਪਏ ਹਉਲੇ ਨਿਕਸੇ ਪਾਰਿ। ” 
- ਰਾਮ ੧, ਓਅੰ ੩੧੨ (933) 


“ਤੈਸੇ ਭੂਮਤ ਅਨੇਕ ਜੋਨਿ ਮਹਿ ਫਿਰਿ ਫਿਰਿ ਕਾਲ ਹਇਓ। ” 
- ਗਉ ਕਬ, ੫੯, ੨੨ (336) 
(ਅ. ਹਯਾ) ਸ਼ਰਮ ਦੀ ਗੱਲ 
“ਬੋਲੈ ਝੂਠੁ ਕਮਾਵੈ ਅਵਰਾ ੜ੍ਰਿਸਨ ਨ ਬੂਝੈ ਬਹੁਤੁ ਹਇਆ। ” 
- ਰਾਮ ੫. ੫੫, ੩੧ (900) 
(1) ਜੇ ਹੈ ਤਾਂ 
“ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ । ” 
- ਆਸਾ ੧, ਵਾਰ ੧੫ਸ, ੧, ੧:੨ (471) 





850 


(2) ਹੈ 
“ਮਾਨੁ ਮਾਨੁ ਮਾਨੁ ਤਿਆਗਿ ਮਿਰਤੁ ਮਿਰਤੁ ਨਿਕਟਿ ਨਿਕਟਿ ਸਦਾ ਹਈ। ” 
- ਕਾਨ ੫, ੫੦, ੨੧ (1308) 


(1) ਚਿੱਟਾ ਵਾਲ (ਭਾਵ) 
“ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿੜਾ ਸਰਿ ਹੰਸ ਉਲਥੜੇ ਆਇ। ” 
- ਸਿਰੀ ੧, ਪਹ ੨, ੩:੧ (75) 
(2) ਗੁਰਮੁਖ, ਵਿਵੇਕ ਬੁੱਧ ਵਾਲੇ, ਨਿਰਮਲ ਬੁੱਧ ਵਾਲੇ (ਭਾਵ) 
“ਊਜਲ ਮੋਤੀ ਚੂਗਹਿ ਹੰਸ। ” 


- ਆਸਾ ੧, ੧੨, ੧੩ (352) 
“ਹੰਸ ਸਿ ਹੰਸਾ ਬਗ ਸਿ ਬਗਾ ਘਟ ਘਟ ਕਰੇ ਬੀਚਾਰੁ ਜੀਉ। ”? 
- ਆਸਾ ੧, ਛੰਤ ੪, ੧:੫ (438) 
ਹੋਰ ਰੂਪ: 
ਹੰਸਹ - 
“ਜੀਅ ਦਇਆ ਮਇਆ ਸਰਬਤ ਰਮਣੰ ਪਰਮ ਹੰਸਹ ਰੀਤਿ। ” 
- ਗੂਜ ੫, ਅਸ ੨, ੭:੨ (508) 
ਹੰਸਾ - 
“ਹੰਸ ਹੰਸਾ ਬਗ ਬਗਾ ਲਹੈ ਮਨ ਕੀ ਜਾਲਾ। ”” (ਵੱਡਾ/ਮਹਾਂ ਪਵਿਤਰ ਬੁੱਧ ਵਾਲਾ) 
- ਵਡ ੧, ਛੰਤ ੨, ੭੬ (567) 
(3) ਆਤਮਾ (ਭਾਵ) 
“ਕਾਇਆ ਹੰਸ ਕਿਆ ਪ੍ਰੀਤਿ ਹੈ ਜਿ ਪਇਆ ਹੀ ਛਡਿ ਜਾਇ। 
- ਗੂਜ ੩, ਵਾਰ ੭ਸ, ੩, ੧:੧ (510) 
“ਕਾਇਆ ਹੰਸ ਥੀਆ ਵੇਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ। ” 
- ਵਡ ੧, ਅਲਾ ੧, ੧:੪ (579) 
(4) ਸਿਖ (ਭਾਵ) 
“ਸਰਵਰ ਮਹਿ ਹੰਸੁ ਹੰਸ ਮਹਿ ਸਾਗਰੁ। ”? 
(ਗੁਰੂ ਸਿੱਖ ਵਿਚ ਤੇ ਸਿੱਖ ਗੁਰੂ ਵਿਚ ਸਮਾਇਆ ਹੋਇਆ ਹੈ) 
-ਧੰਨਾ ੧, ਅਸ ੧, ੩ :੩ (685) 
(5) ਬਤਖ ਦੀ ਜਾਤੀ ਦਾ ਇਕ ਪੰਛੀ ਜੋ ਨਿਰਮਲਤਾ ਤੇ ਬਿਬੇਕਤਾ ਦਾ ਪ੍ਰਤੀਕ 
ਮੰਨਿਆ ਜਾਂਦਾ ਹੈ। 
“ਤੂ ਸਾਗਰੁ ਹਮ ਹੰਸ ਤੁਮਾਰੇ ਤੁਮ ਮਹਿ ਮਾਣਕ ਲਾਲਾ। ”” 
- ਰਾਮ ੫, ੬, ੨੧ (884) 
“ਸਰਵਰ ਹੰਸ ਧੁਰੇ ਹੀ ਮੇਲਾ ਖਸਮੈ ਏਵੈ ਭਾਣਾ। ”” 
-ਰਾਮ ੩, ਵਾਰ ੨੧ਸ, ੧, ੧:੧ (956) 


€) 4 


(ਸੰ.) ਹੱਸਦਾ ਹੈ' 
“ਸੁਤ ਭੁਾਤ ਮੀਤ ਬਨਿਤਾ ਸੰਗਿ ਹਸਹਿ। ”” 
- ਗਉ ੫. ਸੁਖ ੪, ੨੨ (267) 
ਖੁਸ਼ੀ/ਵਿਅੰਗ/ਮਖੌਲ ਦਾ ਪ੍ਰਭਾਵ ਦੇਣਾ 
“ਪੰਚ ਲੋਗ ਸਭਿ ਹਸਣ ਲਗੇ ਤਪਾ ਲੋਭਿ ਲਹਿਰ ਹੈ ਗਾਲਿਆ। ” 





851 


- ਗਉਂ ੪, ਵਾਰ ੩੦ਸ, ੪, ੧:੩ (315) 


ਖੁਸ਼ੀ ਮਨਾਣਾ, ਖੁਸ਼ ਹੋਣਾ 
“ਖਾਣਾ ਪੀਣਾ ਹਸਣਾ ਬਾਦਿ। ” 
- ਆਸਾ ੧, ੯, ੧੩ (351) 


ਉਹ ਸੁਕਾ ਖੂਹ ਅਥਵਾ ਵਲਗਣ ਜਿਸ ਵਿਚ ਪਾਰਸੀ ਲੋਕ ਮਿਰਤਕਾਂ ਦੇ ਸਰੀਰ ਸੁੱਟ ਕੇ 
ਗਿਰਝਾਂ ਨੂੰ ਖੁਆ ਦਿੰਦੇ ਹਨ। 
“ਇਕਿ ਪਾਣੀ ਵਿਚ ਉਸਟੀਅਹਿ ਇਕਿ ਭਿ ਫਿਰਿ ਹਸਣਿ ਪਾਹਿ 

- ਸੋਰ ੪, ਵਾਰ ੧੬ਸ, ੧, ੨:੨ (648) 


ਖੁਸ਼ੀ 
“ਤਨੁ ਮਨੁ ਦੀਜੈ ਸਜਣਾ ਐਸਾ ਹਸਣੁ ਸਾਰੁ। (ਐਸੀ ਖੁਸ਼ੀ ਸ੍ਰੇਸ਼ਟ ਹੈ) 
- ਸਲੋ ੧, ੨੧੫ (1410) 


(1) (ਸੰ) ਹੱਥ 
“ਹਸਤ ਪੁਨੀਤ ਹੋਹਿ ਤਤਕਾਲ। ” 
-ਗਉ ੫. ੯੭, ੧:੧ (185) 

“ਹਸਤ ਚਰਨ ਸੰਤ ਟਹਲ ਕਮਾਈਐ। ” (ਹਥਾਂ ਪੈਰਾਂ ਨਾਲ) 

- ਗਉ ੫. ਥਿਤੀ ੧੦:੭ (299) 
(2) ਹਸਦਿਆਂ, ਹੋਰ ਵੇਖੋ “ਹਸਤਾ” 
“ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ। ” 

- ਗਉ ੫. ਬਾਅ ੫੩ਸ:੧ (261) 
(3) (ਸੰ. ਗਡਲਰੁ) ਹਥ (ਸੁੰਡ) ਵਾਲਾ, ਹਾਥੀ, ਹੋਰ ਵੇਖੋ “ਹਸਤਿ” 
“ਪੜ ਕਲੜ਼ ਨ ਸੰਗਿ ਸੋਭਾ ਹਸਤ ਘੋਰਿ ਵਿਕਾਰੀ। ? 

-ਬਿਹਾ ੫, ਛੰਤ ੯, ੧:੫ (547) 


“ਕੀਟ ਹਸਤ ਪੂਰਨ ਸਭ ਸੰਗਾ। ”” 


- ਕਾਨ ੫, ੩੬, ੧":੨ (1305) 
ਹਸਤਊਚ --- ਗੌਮੁਖੀ ਮਾਲਾਧਾਨੀ, ਗਊ ਦੇ ਮੁੱਖ ਦੇ ਆਕਾਰ ਜਿਨੀ ਥੈਲੀ ਜਿਸ ਵਿਚ ਮਾਲਾ ਪਾ ਕੇ 
ਫੇਰੀ ਜਾਂਦੀ ਹੈ। ਹਿੰਦੂ ਸ਼ਾਸ਼ਤਾਂ ਅਨੁਸਾਰ ਇਸ ਨੂੰ ਧਰਤੀ ਨਾਲ ਛੁਹਾਨ ਦੀ ਆਗਿਆ 
ਨਹੀਂ। ਛਾਤੀ ਦੀ ਕੌਡੀ ਨਾਲ ਹੱਥ ਲਾ ਕੇ ਜਪ ਕਰਨ ਦੀ ਆਗਿਆ ਹੈ। 
“ਕੰਠ ਰਮਣੀਯ ਰਾਮ ਰਾਮ ਮਾਲਾ ਹਸਤਊਚ ਪ੍ਰੇਮ ਧਾਰਣੀ। ” 
- ਸਸ ੫, ੩੨੯੧ (1356) 
ਹਸਤਨੀ ---- (ਸੰ.) ਹੱਥਨੀ 
“ਕਾਲਬੂਤ ਕੀ ਹਸਤਨੀ ਮਨ ਬਉਰਾ ਰੇ ਚਲਤੁ ਰਚਿਓ ਜਗਦੀਸ। ” 
ਗਉ ਕਬ, ੫੭, ੧:੧ (335) 
ਹਸਦਾ ਹੈ, ਵੇਖੋ “ਹਸਤ” (2) 
“ਮਿਥਿਆ ਰੰਗ ਸੰਗਿ ਮਾਇਆ ਪੇਖਿ ਹਸਤਾ। ”” 
-ਗਉ ੫. ਸੁਖ ੫, ੪:੬ (268) 


ਹਾਥੀ, ਵੇਖੋ “ਹਸਤ? (3) 





852 


-ਗਉ ੫, ੮੧, ੨:੧ (179) 


-ਸਿਰੀ ੧, ਅਸ ੧੬, ੩:੨ (63) 


“ਹਰਿ ਭਇਓ ਖਾਂਡੁ ਰੇਤੁ ਮਹਿ ਬਿਖਰਿਓ ਹਸਤੰ) ਚੁਨਿਓ ਨ ਜਾਈ। ” 
-ਰਾਮ ਕਬ, ੧੨, ੨੦੧ (972) 


“ਹਸਤੋ ਜਾਇ ਸੁ ਰੋਵਤੁ ਆਵੈ ਰੋਵਤੁ ਜਾਇ ਸੁ ਹਸੈ। ”” 
- ਸਾਰ ਕਬ, ੨, ੧:੧ (1252) 
ਹਸੰਦਿਆ --- ਹਸਦਿਆ 
“ਹਸੰਦਿਆ ਖੇਲੰਦਿਆ ਪੈਨੰਦਿਆ ਖਾਂਵੰਦਿਆ ਵਿਚੇ ਹੋਵੈ ਮੁਕਤਿ । ” 
-ਗੂਜ ੫, ਵਾਰ ੧੬ਸ, ੫, ੨:੨ (522) 
ਠਠਾ ਕਰਨ, ਵਿਅੰਗ ਕਰਨ, ਹਾਸੀ ਕਰਨਾ, ਹਸਣਾ 
“ਮਾਨਸ ਜਨਮ ਅਕਾਰਥ ਖੋਵਤ ਲਾਜ ਨ ਲੋਕ ਹਸਨ ਕੀ। ? 
-ਆਸਾ ੯, ੧, ੨੯੧ (411) 


- ਗਉਂ ੫, ਅਸ ੩, ੩:੩ (236) 
“ਹਰਿ ਰਸੁ ਚਾਖਤ ਧਾਪਿਆ ਮਨਿ ਰਸੁ ਲੈ ਹਸਨਾ। ”” 
-ਬਿਲਾ ੫, ੪੩, ੨੧ (811) 
-<- ਹਸਦੇ ਹਨ, ਠਠਾ ਕਰਦੇ ਹਨ 
“ਕਬੀਰ ਮੇਰੀ ਜਾਤਿ ਕਉ ਸਭੁ ਕੋ ਹਸਨੇਹਾਰੁ । ” 
- ਸਲੋ ਕਬ, ੨੧੧ (1364) 
ਹਸਣਾ, ਖੁਸ਼ੀ 
“ਕਹ ਫੂਲਹਿ ਆਨੰਦ ਬਿੰਖੈ ਸੋਗ ਕਬ ਹਸਨੋ ਕਬ ਰੋਈਐ। ”” 
-ਦੇਵ ੫, ੨, ੧:੧ (528) 


(1) ਹੰਸ, ਵੇਖੋ “ਹੰਸ” (5) 
“ਗੋਵਿੰਦੁ ਊਜਲੁ ਊਜਲ ਹੰਸਾ। ” 


- ਮਾਝ ੩, ਅਸ ੨੧, ੧:੧ (121) 

“ਨਾਨਕ ਹੰਸਾ ਆਦਮੀ ਬਧੇ ਜਮਪੁਰਿ ਜਾਹਿ। ” (ਹੰਸ ਰੁਪ) 
-ਆਸਾ ੧, ਵਾਰ ੧੮ਸ ੧, ੨:੪ (472) 

“ਹੰਸ ਹੰਸਾ ਬਗ ਬਗਾ ਲਹੈ ਮਨ ਕੀ ਜਾਲਾ। ? (ਵੱਡਾ ਹੰਸ) 
-ਵਡ ੧, ਛੰਤ ੨, ੭:੬ (567) 





853 


(2) ਗੁਰਮੁੱਖ, ਵੇਖੋ “ਹੰਸ” (2) 
“ਨਿਰਮਲ ਹੰਸਾ ਪ੍ਰੇਮ ਪਿਆਰਿ। ” 
-ਮਾਝ ੩, ਅਸ ੩੨, ੫:੧ (128) 
(3) ਆਤਮਾ, ਮਨ, ਵੇਖੋ, “ਹੰਸ” (3) 
“ਉਡੈ ਨ ਹੰਸਾ ਪੜੈ ਨ ਕੰਧੁ। ”” 
-ਰਾਮ ੧, ਸਿਗੋ ੧੬:੨ (939) 


- ਮਾਰੂ ੧, ਸੋਲਾ ੧੪, ੧੬:੧ (1034) 


- ਆਸਾ ੫, ੭੫, ੧੨ (389) 
“ਪ੍ਰਭ ਹਸਿ ਬੋਲੇ ਕੀਏ ਨਿਆਂਏ'। ”” 


-ਪ੍ਰਭਾ ੫, ਅਸ ੧, ੮੧ (1347) 


(1) ਮਨੁੱਖ ਰੂਪੀ ਹੰਸ ਨੇ, ਭਾਵ ਹੰਸ ਵਰਗੇ ਉਤਮ ਜੀਵ ਨੇ 
““ਸਰਵਰੁ ਹੰਸਿ ਨ ਜਾਣਿਆ ਕਾਗ ਕੁਪੰਖੀ ਸੰਗਿ। ? 

- ਸਲੋਕ ੧, ੧੦:੩ (1411) 
(2) ਆਤਮਾ ਦਾ 
“ਕਾਇਆ ਹੰਸਿ ਸੰਜੋਗੁ ਮੇਲਿ ਮਿਲਾਇਆ। ”” 

- ਮਾਝ ੧, ਵਾਰ ੪:੧ (139) 

ਹਸਿਆ ---- ਖੁਸ਼ੀ ਮਨਾਈ, ਹਸਿਆ ਖੇਡਿਆ 

“ਇਸਟ ਮੀਤ ਬੰਧਪ ਸੁਤ ਭਾਈ ਸੰਗਿ ਬਨਿਤਾ ਰਚਿ ਹਸਿਆ। ”? 

- ਗੂਜ ੫, ੮, ੨:੧ (497) 
“ਹਰਿ ਜਨ ਗੁਨ ਗਾਵਤ ਹਸਿਆ। ” (ਖੁਸ਼ ਹੋਇਆ, ਖਿੜਿਆ) 

- ਕਲਿ ੪, ੨, ੧":੧ (1319) 


ਹੋਰ ਰੂਪ: 

ਹਸੀਐ - 

“ਮੇਰੇ ਮਨ ਹਰਿ ਹਰਿ ਹਰਿ ਹਰਿ ਹਰਿ ਜਸੁ ਉਤਮੁ ਲੈ ਲਾਹਾ ਹਰਿ ਮਨਿ ਹਸੀਐ। ” 
- ਗਉਂ ੪, ੫੭, ੩੧ (170) 


(1) ਖੁਸ਼ ਹੋਈਏ, ਖੇੜੇ ਵਿਚ ਆਈਏ, ਵੇਖੋ “ਹਸਿਆ” 
(2) ਠਠਾ/ਵਿਅੰਗ ਕਰੀਏ 
“ਕਬੀਰ ਗਰਬੁ ਨ ਕੀਜੀਐ ਰੰਕੁ ਨ ਹਸੀਐ ਕੋਇ। ”” 
- ਸਲੋ ਕਬ, ੩੯੧ (1366) 
ਖੁਸ਼ ਹੋ, ਖਿੜ, ਵੇਖੋ “ਹਸਿਆ? 
“ਹਰਿ ਪਾਇਅੜਾ ਵਡਭਾਗੀਏ ਮੇਰੇ ਗੋਵਿੰਦਾ ਨਿਤ ਲੈ ਲਾਹਾ ਮਨਿ ਹਸੁ ਜੀਉ। ”? 
- ਗਉਂ ੪, ੬੬, ੩:੪ (173) 


(1) ਬਤਖ ਨੁਮਾ ਸੁਫੈਦ ਰੰਗ ਦਾ ਇਕ ਪੰਛੀ, ਵੇਖੋ “ਹੰਸ” (5) 





854 


“ਪ੍ਣਵੈ ਨਾਨਕੁ ਬੇਨਤੀ ਤੂ ਸਰਵਰੁ ਤੂ ਹੰਸੁ । ” 
੍‌੍ ੍‌੍ - ਸਿਰੀ ੧, ੨੫, ੪੧੧ (23) 
(2) ਜੀਵ ਰੂਪ ਆਤਮਾ, ਵੇਖੋ “ਹੰਸ” (3) 
“ਉਡਿਆ ਹੰਸੁ ਦਸਾਏ ਰਾਹ। ”? 
- ਮਾਝ ੧, ਵਾਰ ੧ਸ, ੧, ੨:੧੨ (138) 
(3) ਹਿੰਸਾ - 
“ਹੰਸੁ ਹੇਤੁ ਲੋਭੁ ਕੋਪੁ ਚਾਰੇ ਨਦੀਆ ਅਗਿ। ” 
-ਮਾਝ ੧, ਵਾਰ, ੨੦ਸ, ੧, ੨੫ (147) 
“ਹੰਸੁ ਹੇਤੁ ਆਸਾ ਅਸਮਾਨੁ। ? (ਨਿਰਦੈਤਾ) 
- ਗਉਂ ੧, ੨, ੩:੧ (151) 
(4) ਪਵਿੱਤਰ ਵਿਵੇਕ ਬੁੱਧੀ ਵਾਲਾ, ਵੇਖੋ “ਹੰਸ” (2) 
“ਹੰਸੁ ਹੁਇ ਹੀਰਾ ਲੇਇ ਪਛਾਨੀ। ”” 
- ਆਸਾ ਕਬ, ੩੧, ੧":੨ (483) 
(5) ਗੁਰਮੁਖ, 
“ਅੰਮ੍ਰਿਤ ਸਰੁ ਸਤਿਗੁਰੁ ਸਤਿਵਾਦੀ ਜਿਤੁ ਨਾਤੈ ਕਊਆ ਹੰਸੁ ਹੋਂਹੈ । ” 
- ਗੂਜ ੪, ੨, ੪:੧ (493) 
(6) ਸਿੱਖ (ਭਾਵ) 
“ਸਰਵਰ ਮਹਿ ਹੰਸੁ ਹੰਸ ਮਹਿ ਸਾਗਰੁ । ” (ਗੁਰੂ ਵਿਚ ਸਿੱਖ ਤੇ ਸਿੱਖ ਗੁਰੂ ਵਿਚ 
ਸਮਾਇਆ ਰਹਿੰਦਾ ਹੈ) 
- ਧਨਾ ੧, ਅਸ ੧, ੩:੩ (685) 
(7) ਮਨੁੱਖ ਰੂਪੀ ਹੰਸ ਜੋ ਸਾਰੀਆਂ ਜੂਨਾਂ ਦਾ ਸਰਦਾਰ ਹੈ (ਭਾਵ) 
“ਸਿਫਤਿ ਸਲਾਹਣੁ ਛਡਿ ਕੈ ਕਰੰਗੀ ਲਗਾ ਹੰਸੁ । ”” 
- ਸੂਹੀ ੩, ਵਾਰ ੧੬ਸ, ੧, ੨:੨ (790) 


ਹੰਸ ਨੂੰ, ਵੇਖੋ “ਹੰਸੁ” (1) 
“ਚਕਵੀ ਕਉ ਜੈਸੇ ਸੂਰੁ ਬਾਲਹਾ ਮਾਨ ਸਰੋਵਰ ਹੰਸੁਲਾ। ” 

-ਧਨਾ ਨਾਮ, ੩, ੩੧ (693) 
““ਬਗੁਲਾ ਤੇ ਫੁਨਿ ਹੰਸੁਲਾ ਹੋਵੈ ਜੇ ਤੂ ਕਰਹਿ ਦਇਆਲਾ। ”” (ਹੰਸ) 

- ਬਸੰ ੧, ੯, ੪੧ (1171) 


ਗੁਰਮੁਖ, ਵੇਖੋ “ਹੰਸ” (2) 
“ਸੇਵਕ ਗੁਰਮੁਖਿ ਖੋਜਿਆ ਸੇ ਹੰਸੁਲੇ ਨਾਮੁ ਲਹੰਨਿ। ” 
-ਸੂਹੀ ੩, ਅਸ ੪, ੨੨ (757) 


“ਪੇਖਿ ਪੇਖਿ ਰੇ ਕਸੁੰਭ ਕੀ ਲੀਲਾ ਰਾਚਿ ਮਾਚਿ ਤਿਨਹੂੰ ਲਉ ਹਸੂਆ। ” 

- ਗਉਂ ੫, ੧੨੭, ੨੧ (206) 
(1) ਹਸਦਾ ਹੈ, (ਵਿਅੰਗ/ਠਠੇ ਵਾਲੀ ਹਾਸੀ) ਹਸਦਾ ਹੈ 
“ਮੋਰ ਮੋਰ ਕਰਿ ਅਧਿਕ ਲਾਡੁ ਧਰਿ ਪੇਖਤ ਹੀ ਜਮਰਾਉ ਹਸੈ। ” 

- ਸਿਰੀ ਕਬ, ੧, ੧:੨ (92) 
““ਮਿਰਤੁ ਹਸੈ ਸਿਰ ਉਪਰੈ ਪਸੂਆ ਨਹੀ ਬੂਝੈ । ” 





855 


-ਬਿਲਾ ੫, ੩੬, ੧:੧ (809) 


(2) ਖੁਸ਼ ਹੁੰਦਾ ਹੈ 
“ਕਬਹੂ ਸੋਗ ਹਰਖ ਰੰਗਿ ਹਸੈ। ” 


- ਗਉਂ ੫. ਸੁਖ ੧੧, ੫:੬ (277) 
“ਨਾਮੈ ਦੇਖਿ ਨਰਾਇਨੁ ਹਸੈ। ” (ਹਸ ਕੇ, ਖੁਸ਼ ਹੋ ਕੇ) 
- ਭੈਰ ਨਾਮ, ੩, ੩:੨ (1164) 


“ਸਿਰ ਮਸੂਕ ਰਖ਼੍ਹਾ ਪਾਰਬ੍ਰਹਮ ਹਸੂ ਕਾਯਾ ਰਖ਼ਹਾ ਪਰਮੇਸੂਰਹ । ” 
- ਸਵ ੪, ਗਯੰ ੧੨੨ (1403) 


“ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋੋਹਿ।” 
- ਧਨਾ ੧, ਸੋਹ ੩, ੨:੧ (13) 
(2) ਹੈ 
“ਤੇਰਾ ਸਬਦੁ ਤੂੰਹੈ ਹਹਿ ਆਪੇ ਭਰਮੁ ਕਹਾਹੀ। ”” 
੍‌੍ - ਗਉ ੩, ੩੫, ੪:੧ (162) 
(3) ਹਾਂ 
“ਆਪੇ ਸਾਹ ਵਡੇ ਪ੍ਰਭ ਸੁਆਮੀ ਹਮ ਵਣਜਾਰੇ ਹਹਿ ਤਾ ਚੇ। ” 
- ਗਉ ੪, ੫੫, ੪:੧ (169) 
(4) ਹੈ 
“ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ ਅਬ ਕਛੁ ਮਰਮੁ ਜਨਾਇਆ। ” 
- ਸੋਰ ਰਵਿ, ੧, ੩:੧ (658) 


ਅਘ ੩੩੦੭ 


ਹੋ, ਹੈ 
“ਜਬ ਹਮ ਹੋਤੇ ਤਬ ਤੁਮ ਨਾਹੀ ਅਬ ਤੁਮ ਹਹੁ ਹਮ ਨਾਹੀ। ? 

- ਗਉਂ ਕਬ, ੭੨, ੧:੧ (339) 
“ਮਾਧਵੇ ਜਾਨਤ ਹਹੁ ਜੈਸੀ ਤੈਸੀ। ”” 

- ਸੋਰ ਰਵਿ, ੨, ੧":੧ (658) 
ਕਾਹੇ ਰੇ ਨਰ ਗਰਬੁ ਕਰਤ ਹਹੁ ਬਿਨਸਿ ਜਾਇ ਝੂਠੀ ਦੇਹੀ। ” (ਹੈ) 

-ਧਨਾ ਨਾਮ, ੧, ੧":੨ (692) 


(ਅ. ਹਕ , ਹਕਾ) ਹੇ ਸਤਿਸਰੂਪ 


“ਹਕਾ ਕਬੀਰ ਕਰੀਮ ਤੂ ਬੇਐਬ ਪਰਵਦਗਾਰ। ”” 
-ਤਿਲੰ ੧, ੧, ੧:੨ (721) 


“ਆਇਆ ਹਕਾਰਾ ਚਲਣਵਾਰਾ ਹਰਿ ਰਾਮ ਨਾਮਿ ਸਮਾਇਆ 
- ਰਾਮ ਸਦ, ੧:੫ (923) 


(1) (ਅ. ਹਕ) ਸਤ ਭਾਵ ਪ੍ਰਭੂ 
“ਹੋਇ ਹਲਾਲੂ ਲਗੈ ਹਕਿ ਜਾਇ। ”? 
- ਰਾਮ ੩. ਵਾਰ ੧੯ਸ, ੧, ੨:੭ (956) 





856 


(2) ਸਚ 
“ਗੁਰਮੁਖ ਸਿਉ ਮਨਮੁਖੁ ਅੜੈ ਡੁਬੈ ਹਕਿ ਨਿਆਇ। ” 
- ਮਾਝ ੧, ਵਾਰ ੨੨ਸ, ੨, ੧:੪ (148) 


ਹਕੀਕਤਿ _--- (ਅ ਹਕੀਕਤ) ਅਸਲੀਅਤ, ਸਚਾਈ, ਸੂਫੀ ਵਿਚਾਰਧਾਰਾ ਅਨੁਸਾਰ ਆਤਮਕ ਉਨਤੀ 
ਦੀ ਚੌਥਾ ਪੜਾ 
“ਮਾਰਫਤਿ ਮਨੁ ਮਾਰਹੁ ਅਬਦਾਲਾ ਮਿਲਹੁ ਹਕੀਕਤਿ ਜਿਤੁ ਫਿਰਿ ਨ ਮਰਾ।” 
- ਮਾਰੂ ੫, ਸੋਲਾ ੧੨, ੩:੩ (1083) 


- ਮਾਰੂ ੫, ਸੋਲਾ ੧੨, ੧੨੪੨ (1084) 
(ਮਹਾਨਕੋਸ਼ ਇਸ ਨੂੰ ਅਰਬੀ ਦੇ ਸ਼ਬਦ “ਹਕੀਨ” ਤੋ ਵਿਉਤਪਤ ਮਨ ਇਸ ਦੇ 
ਅਰਥ “ਰੋਕ ਕੇ” “ਵਸ ਕਰਕੇ” (ਮਨ ਇੰਦੀਆਂ ਨੂੰ ਵਸ ਕਰਕੇ) ਕਰਦਾ ਹੈ) 
(1) ਧਰਮ/ਅਸੂਲ ਅਨੁਸਾਰ ਠੀਕ 
“ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲ ਕੁਰਾਣੁ । ” 
- ਮਾਝ ੧, ਵਾਰ ੭ਸ, ੧, ੧੧ (140) 
(2) ਨਿਯਮ ਅਨੁਸਾਰ ਮਿਲਣ ਯੋਗ ਚੀਜ਼ 
“ਹਕੁ ਪਰਾਇਆ ਨਾਨਕਾ ਉਸੁ ਸੁਅਰ ਉਸੁ ਗਾਇ। ”” 
੍‌ - ਮਾਝ ੧, ਵਾਰ ੭ਸ, ੧, ੨:੧ (141) 
(3) ਧਰਮ 
“ਮਰਣੁ ਮੁਣਸਾ ਸੁਰਿਆ ਹਕੁ ਹੈ ਜੇ ਹੋਇ ਮਰਨਿ ਪਰਵਾਣੋ । ” 
੍‌੍ - ਵਡ ੧, ਅਲਾ ੨, ੩:੧ (579) 
(4) ਪ੍ਰਭੂ ਜੋ ਸਦਾ “ਸਤ” ਹੈ 
“ਹਕੁ ਸਚੁ ਖਾਲਕੁ ਖਲਕ ਮਿਆਨੇ ਸਿਆਮ ਮੁਰਤਿ ਨਾਹਿ। ”” 
੍‌੍ - ਤਿਲੰ ਕਬ, ੧, ੨:੨ (727) 
(5) ਸਚਾ 
“ਕੁ ਹੁਕਮੁ ਸਚੁ ਖੁਦਾਇਆ ਬੁਝਿ ਨਾਨਕ ਬੰਦਿ ਖਲਾਸ ਤਰਾ। ” 
- ਮਾਰੂ ੫, ਸੋਲਾ ੧੨, ੧੫:੩ (1084) 


“ਕੰਨੂ ਕੋਈ ਕਢਿ ਨ ਹੰਘਈ ਨਾਨਕ ਵੁਠਾ ਘੁਘਿ ਗਿਰਾਉ ਜੀਉ।” 
- ਸਿਰੀ ੫, ਅਸ ੨੯, ੫:੩ (73) 
ਹਛਨਈ ---- ਹਛੀ/ਨਿਰਮਲ ਹੋ ਗਈ 
“ਅੰਧਕਾਰ ਮਹਿ ਰਤਨੁ ਪ੍ਰਗਾਸਿਓ ਮਲੀਨ ਬੁਧਿ ਹਛਨਈ। ” 
- ਆਸਾ ੫, ੧੨੪, ੧੨ (402) 
(1) ਸੂਛ, ਨਿਰਮਲ, ਸਾਫ 
“ਕੂੜ ਕੀ ਮਲੁ ਉਤਰੈ ਤਨੁ ਕਰੇ ਹਛਾ ਧੋਇ। ” 
- ਆਸਾ ੧, ਵਾਰ ੧੦ਸ, ੧, ੨:੨ (468) 


ਹੋਰ ਰੂਪ: 





857 


ਹਛੀ - 
““ਹਛੀ ਮਿਟੀ ਸੋਝੀ ਹੋਇ। ” (ਸੂਛ/ਨਿਰਮਲ ਵਿਚਾਰ) 
- ਰਾਮ ੧, ੭, ੨੧ (878) 
“ਸਬਦਿ ਧੋਪੈ ਤਾ ਹਛੀ ਹੋਵੈ ਫਿਰਿ ਮੈਲੀ ਮੁਲਿ ਨ ਹੋਈ ਹੇ।” 
`__ = ਮਾਰੂ ੩, ਸੋਲਾ ੨, ੧੦੪੩ (1045) 
ਹਛੇ - 
“ਮੈਲੇ ਹਛੇ ਕਾ ਵੀਚਾਰੁ ਆਪਿ ਵਰਤਾਇਸੀ। ” 
- ਸੂਹੀ ੧, ੬, ੧:੫ (750) 
ਹਛੇ - 
“ਨਾਨਕ ਨਾਉ ਖੁਦਾਇ ਕਾ ਦਿਲਿ ਹਛੈ ਮੁਖਿ ਲੇਹੁ। ” (ਪਵਿਤਰ) 
- ਮਾਝੁ ੧, ਵਾਰ ੬ਸ, ੧, ੧:੩ (140) 
(2) ਚੰਗਾ ਭਲਾ 
“ਚਹੁ ਜੁਗਿ ਨਿਰਮਲੁ ਹਛਾ ਲੋਇ। ”? 
- ਮਾਰੂ ੪, ਸੋਲਾ ੧, ੧੧:੨ (1069) 


(ਅ. ਹਜ) ਕਾਹਬੇ ਦੀ ਯਾਤਰਾ 
“ਹਜੁ ਹਮਾਰੀ ਗੋਮਤੀ ਤੀਰ। ” 
- ਆਸਾ ਕਬ, ੧੩, ੧:੧ (478) 


(ਫਾ. ਹਜ਼ਾਰ) ਸਹੰਸਰ, ਦਸ ਸੌ ਦੀ ਗਿਣਤੀ 
“ਦਰ ਘਰ ਮਹਲਾ ਸੋਹਣੇ ਪਕੇ ਕੋਟ ਹਜਾਰ। ”? 
- ਸਿਰੀ ੧, ਅਸ ੧੬, ੩:੧ (63) 


(1) (ਅ. ਹਜ਼ੂਰ) ਪ੍ਰਤਖ, ਹਾਜ਼ਰ, ਮੌਜੂਦ 
“ਖਿਨੁ ਪਲੁ ਨੀਦ ਨ ਸੋਵਈ ਜਾਣੈ ਦੂਰਿ ਹਜੂਰਿ। ? 
ਵੀ - ਸਿਰੀ ੧, ਅਸ ੧੫, ੫:੨ (60) 
“ਸਦਾ ਹਜੁਰਿ ਦੁਰ ਨ ਜਾਣਹੁ । ” 
ਹਨ - ਮਾਝੁ ੩, ਅਸ ੧੨, ੮:੧ (116) 
ਹੋਰ ਰੂਪ: 


“ਰਵਿ ਰਹਿਆ ਸਦ ਸੰਗਿ ਹਜੁਰੀ। ? 

੍‌੍ - ਗਉ ੫. ਸੁਖ ੨੦, ੩੮ (289) 
“ਪਾਰਬ੍ਰਹਮ ਗੁਰਦੇਵ ਸਦਾ ਹਜੁਰੀਐ। ”” 

੍‌੍ - ਜੈਤ ੫, ਵਾਰ ੧੩:੫ (708) 


“ਸਚੁ ਸਾਲਾਹੀ ਸਦਾ ਹਜੂਰੇ । ” 


- ਮਾਝ ੩, ਅਸ ੧੯, ੬:੧ (120) 
(2) ਹਜੂਰੀ ਵਿਚ, ਸਾਹਮਣੇ 
“ਦੁਇ ਕਰ ਜੋੜਿ ਕਰੀ ਅਰਦਾਸਿ। 
ਚਰਨ ਪਖਾਰਿ ਕਹਾਂ ਗੁਣ ਤਾਸ। 





858 


ਪ੍ਰਭ ਦਇਆਲ ਕਿਰਪਾਲ ਹਜੂਰਿ। ” 
- ਧਨਾ ੫. ੨੩. ੪:੧; ੨੯੩ (676) 
“ਗੁਰ ਕੀ ਸੇਵਾ ਵਿਸਰੀ ਕਿਉ ਮਨੁ ਰਹੈ ਹਜੂਰਿ। ” 
- ਬਿਲਾ ੪, ਵਾਰ ੧੩ਸ, ੩, ੧:੨ (854) 


€) 


“ਕਲਰ ਕੇਰੀ ਛਪੜੀ ਆਇ ਉਲਥੇ ਹੰਝ। 

- ਸਲੋ ਫਰ, ੬੪:੧ (1381) 
(1) (ਸੰ.) ਹਟੀ, ਦੁਕਾਨ ਵੇਖੋ “ਹਟੜੀ”। 
“ਨਾਨਕ ਹਟ ਪਟਣ ਵਿਚ ਕਾਇਆ ਹਰਿ ਲੈਂਦੇ ਗੁਰਮੁਖਿ ਸਉਦਾ ਜੀਉ। ” 
(ਹਟੀਆਂ) 

- ਮਾਝ ੪, ੫. ੪੩ (95) 

(2) ਬਾਜ਼ਾਰ 
“ਦਸ ਚਾਰਿ ਹਟ ਤੁਧੁ ਸਾਜਿਆ ਵਾਪਾਰੁ ਕਰੀਵੇ। ” 

- ਸਿਰੀ ੪, ਵਾਰ ੩੨ (83) 


“ਕਬੀਰ ਜਿਹ ਦਰਿ ਆਵਤ ਜਾਤਿਅਹੁ ਹਟਕੈ ਨਾਹੀ ਕੋਇ। ”? 
- ਸਲੋ ਕਬ, ੬੬੧ (1367) 


(ਸੰ.) ਹੜਤਾਲ, ਹਟ - ਤਾਲ = ਹਟੀ ਨੂੰ ਤਾਲਾ, ਦੁਕਾਨਬੰਦੀ 


“ਅਪਣੇ ਜੀਅ ਜੰਤ ਆਪੇ ਰਾਖੇ ਜਮਹਿ ਕੀਓ ਹਟਤਾਰਿ। ” (ਜਮ ਨੇ ਨਿਰਾਸ ਹੋ ਕੇ 
ਹੜਤਾਲ ਕਰ ਦਿੱਤੀ) 


- ਸੋਰ ੫, ੪੭, ੧:੩ (620) 


ਹਟਨਾਲੇ ---- ਬਾਜਾਰ ਵਿਚ ਹਟੀਆਂ ਦਾ ਨਾਲ ਨਾਲ ਹੋਣਾ 
“ਘਰ ਮੰਦਰ ਹਟਨਾਲੇ ਸੋਹੇ ਜਿਸੁ ਵਿਚਿ ਨਾਮੁ ਨਿਵਾਸੀ ਰਾਮ। 
- ਸੂਹੀ ੫, ਛੰਤ ੯, ੨:੧ (783) 


- ਬਸੰ ੫, ੨, ੧:੧ (1180) 


- ਗਉ ੪, ੪੭, ੩੧ (166) 


ਹਟੀ, ਵੇਖੋ “ਹਟ” (1) 
“ਤਨੁ ਹਟੜੀ ਇਹੁ ਮਨੁ ਵਣਜਾਰਾ। ”” 
- ਰਾਮ ੧, ਸਿਗੋ ੩੯੫ (942) 





859 


“ਜਿਸ ਕੇ ਸੇ ਤਿਨਿ ਰਖੇ ਹਟਾਇ। ”” 
- ਗੌਡ ੫, ੧੧, ੪:੨ (865) 


“ਸਉਦਾ ਇਕਤੁ ਹਟਿ ਪੂਰੈ ਗੁਰਿ ਪਾਈਐ। ” 
- ਮਾਝ ੧, ਵਾਰ ੧੭੧੮ (146) 
“ਹਰਿ ਸਾਜਨੁ ਮੇਲਿਓ ਗੁਰਿ ਪੁਰੈ 
ਗੁਰ ਬਚਨਿ ਬਿਕਾਨੋ ਹਟਿ ਹਾਟ।” 
(ਹਟੀ ਹਟੀ) 
- ਮਾਲੀ ੪, ੬, ੧੨ (986) 


(1) ਹਟੀ/ਦੁਕਾਨ ਤੇ 
“ਝਲੈ ਸੁ ਛਤੁ ਨਿਰੰਜਨੀ ਮਲਿ ਤਖਤੁ ਬੈਠਾ ਗੁਰ ਹਟੀਐ । ”” 
- ਰਾਮ ਬਸ, ਵਾਰ ੨:੩ (966) 
(2) ਪਰ੍ਹਾਂ ਹੋਈਏ, ਦੂਰ ਹੋਈਏ 
“ਸਚੁ ਜਿ ਗੁਰਿ ਫੁਰਮਾਇਆ ਕਿਉ ਏਦੂ ਬੋਲਹੁ ਹਟੀਐ। ” 
-ਰਾਮ ਕਬ, ਵਾਰ ੨:੯ (967) 


“ਹਾਣ ਹਟੁ ਕਰਿ ਆਰਜਾ ਸਚੁ ਨਾਮੁ ਕਰਿ ਵਥੁ । ? 
- ਸੋਰ ੧, ੨, ੨੧ (595) 
“ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ। ”? 

- ਸੋਰ ੪, ਵਾਰ ੧੦ਸ, ੩, ੨:੨ (646) 
ਡਾਉਰਾ (ਕਹਿਣਾ) ਜਾਂ ਰੇਸ਼ਮ ਦਾ ਕੀੜਾ (ਸੰਥਿਆ); ਘਰ, ਜਾਲ (ਸ਼ਬਦਾਰਥ, 
ਦਰਪਣ); ਹਟੀ ਵਾਲਾ (ਗੁਰੂ ਗਿਰਾਰਥ, ਮਹਾਨਕੋਸ਼) ਨਿੱਕਾ ਘਰ, ਨਿੱਕੀ ਹੱਟੀ, ਖੋਲ 
(ਕੋਸ਼) 

“ਬਿਨੁ ਹਰਿ ਭਜਨ ਸਗਲ ਦੁਖ ਪਾਵਤ ਜਿਉ ਪ੍ਰੇਮ ਬਢਾਇ ਸੂਤ ਕੇ ਹਟੂਆ। ” 
- ਸਮੁ ੫, ੧੧":੩ (1389) 


ਪਰਾਂ ਹੋਵੇ, ਟਲੇ, ਦੂਰ ਹੋਏ 
“ਇਸੁ ਬੰਦੇ ਸਿਰਿ ਜੁਲਮੁ ਹੋਤ ਹੈ ਜਮੁ ਨਹੀ ਹਟੈ ਗੁਸਾਈ। ”” 
- ਆਸਾ ਕਬ, ੯, ੪:੨ (478) 


“ਹਠ ਮਝਾਹੂ ਮਾ ਪਿਰੀ ਪਸੇ ਕਿਉ ਦੀਦਾਰ। ” 
-ਸਿਰੀ ੫, ਛੰਤ ੩, ੧੩:੧ (80) 
(“ਮਹਾਨਕੋਸ਼” ਇਸ ਦੇ ਅਰਥ ਸਰੀਰ ਕਰਦਾ ਹੈ) 
ਹਠ ਵਾਲੀ, ਆਪਣੇ ਇਰਾਦੇ ਤੋ ਨ ਮੁੜਨ ਵਾਲੀ 
“ਵਡੀ ਕੋਮ ਵਸਿ ਭਾਗਹਿ ਨਾਹੀ ਮੁਹਕਮ ਫਉਜ ਹਠਲੀ ਰੇ । ”” 
- ਆਸਾ ੫. ੧੩੨, ੨੯੧ (404) 


(1) ਹਠ (ਜ਼ਿਦ) ਕਰਕੇ, ਸਿਰੜ ਕਰਕੇ, ਦਬਾਉ ਪਾ ਕੇ 





860 


“ਦੇਖਾ ਦੇਖੀ ਮਨ ਹਠਿ ਜਲਿ ਜਾਈਐ। ” 

- ਗਉਂ ੫, ੯੯, ੨:੧ (185) 
(2) ਯੋਗ ਸਾਧਨਾ ਦਾ ਇਕ ਢੰਗ 
“ਜਪੁ ਤਪੁ ਕਰਿ ਕਰਿ ਸੰਜਮ ਥਾਕੀ ਹਠਿ ਨਿਗੁਹਿ ਨਹੀ ਪਾਈਐ। ” (ਹਠ 
ਦੁਆਰਾ) 

- ਆਸਾ ੧, ਛੰਤ ੨, ੨:੫ (436) 
ਹਠ ਕਰਨ ਵਾਲਾ, ਜ਼ਿਦ/ਆਪਣੇ ਆਪ ਤੇ ਦਬਾਉ ਪਾ ਕੇ ਕਰਮ ਕਰਨ ਵਾਲਾ 
“ਰੋਗੀ ਖਟ ਦਰਸਨ ਭੇਖਧਾਰੀ ਨਾਨਾ ਹਠੀ ਅਨੇਕਾ। ? 

- ਭੈਰ ੧, ਅਸ ੧, ੬:੧ (1153) 


“ਐਸੇ ਗੜ ਮਹਿ ਐਠਿ ਹਠੀਲੋ ਫੂਲਿ ਫੂਲਿ ਕਿਆ ਪਾਵਤ ਹੇ। ” 
-ਬਿਲਾ ੫, ੮੮, ੨੨ (821) 
(1) ਜ਼ਿਦ (ਹਠ) ਕਰਕੇ 
“ਹਠੁ ਕਰਿ ਮਰੈ ਨ ਲੇਖੇ ਪਾਂਵੈ। ? 
- ਗਉਂ ੧, ਅਸ ੧੨, ੧:੧ (226) 
ਹੋਰ ਰੂਪ: 


ਹਲੇ - 
“ਆਪਨ ਊਚ ਨੀਚ ਘਰਿ ਭੋਜਨੁ ਹਠੇ ਕਰਮ ਕਰਿ ਉਦਰੁ ਭਰਹਿ। ” 


- ਰਾਮ ਕਬ, ੫. ੨੧ (970) 
(2) ਯੋਗ ਸਾਧਨਾ ਦਾ ਇਕ ਢੰਗ 
“ਹਠੁ ਨਿਗੁਹੁ ਕਰਿ ਕਾਇਆ ਛੀਜੈ। ? 
- ਰਾਮ ੧, ੫. ੧੧ (905) 


“ਤਨੁ ਤਪੈ ਤਨੂਰ ਜਿਉ ਬਾਲਣੁ ਹਡ ਬਲੰਨਿ। ” 
- ਸਲੋ ਫਰ, ੧੧੯:੧ (1384) 
ਹੋਰ ਰੂਪ: 
ਹਡਾ - 
““ਜਿੰਦੁ ਨਿਮਾਣੀ ਕਢੀਐ ਹਡਾ ਕੂ ਕੜਕਾਇ। ” (ਹਡੀਆਂ ਨੂੰ) 
- ਸਲੋ ਫਰ, ੧:੩ (1377) 


ਹੰਡਂ' -- 
“ਜੀਉ ਪਾਇ ਮਾਸੁ ਮੁਹਿ ਮਿਲਿਆ ਹਡੁ ਚੰਮੁ ਤਨੁ ਮਾਸੁ। ? 
- ਮਲਾ ੧, ਵਾਰ ੨੫ਸ, ੧, ੧:੨ (1289) 
ਹਡੇ - 
“ਤੂੰ ਸਚਾ ਸਾਹਿਬੁ ਸਚੁ ਤੂ ਸਭੁ ਜੀਉ ਪਿੰਡੁ ਚੰਮੁ ਤੇਰਾ ਹਡੇ। ” 
੍‌੍ ੍‌੍ - ਗਉ ੪, ਵਾਰ ੩੩:੪ (317) 





861 


“ਹੁਕਮੁ ਹੋਆ ਹਾਸਲੁ ਤਦੇ ਹੋਇ ਨਿਬੜਿਆ ਹੰਢਹਿ ਜੀਅ ਕਮਾਂਦੇ 
- ਸੋਰ ੪, ਵਾਰ ੨੮ਸ, ੧, ੧੨ (653) 


- ਮਾਝ ੧, ਵਾਰ ੨੧ਸ, ੧, ੧੩ (147) 


“ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ। ” 
- ਸਲੋ ਫਰ, ੭੮:੧ (1382) 
ਹਢਾਇਆ --- ਤੋਰਿਆ 
“ਆਪੇ ਹੀ ਭਉ ਪਾਇਦਾ ਪਿਆਰਾ ਬੰਨਿ ਬਕਰੀ ਸੀਹੁ ਹਫਢਾਇਆ। ” 
- ਸੋਰ ੪, ੪, ੨੩ (606) 


ਪਾਏ, ਪਹਿਰੇ 
“ਸਜੁ ਕਾਇਆ ਪਟੁ ਹਢਾਏ । ” 


- ਮਾਰੂ ੧, ੨, ੩:੧ (989) 
ਹੋਰ ਰੂਪ: 
ਹੰਢਾਏ - 
“ਕਾਇਆ ਕਚੀ ਕਚਾ ਚੀਰੁ ਹੰਢਾਏ । ” 
- ਮਾਝ ੩, ਅਸ ੫. ੨੧ (111) 
ਹਢਾਵਉ - 
“ਪਾਟ ਪਟੰਬਰ ਮਹਿਰਿ ਹਢਾਵਉ। ”” 
- ਗਉ ੧, ਅਸ ੧੦, ੧੨ (225) 
ਹਢਾਵਹਿ - 
“ਜਿਹ ਪ੍ਰਸਾਦਿ ਪਾਟ ਪਟੰਬਰ ਹਢਾਵਹਿ। ”” 
- ਗਉ ੫. ਸੁਖ ੬, ੨:੧ (269) 
ਫਿਰਕੇ, ਵੇਖੋ “ਹੰਢਹਿ 
“ਛੇਆ ਨਿਤ ਦੇਖਹੁ ਜਗਿ ਹੰਢਿ। ” 
- ਰਾਮ ੧, ਓਅੰ ੨੪੨ (932) 
“ਤੈ ਜੇਵਡੁ ਮੈ ਨਾਹਿ ਕੋ ਸਭੁ ਜਗੁ ਡਿਠਾ ਹੰਢਿ। ” 
- ਸਲੋ ਫਰ, ੫:੨ (1378) 
ਹੋਰ ਰੂਪ: 
ਹੰਢੀਐ - 
“ਜਾ ਰਹਣਾ ਨਾਹੀ ਐਤੁ ਜਗਿ ਤਾ ਕਾਇਤੁ ਗਾਰਬਿ ਹੰਢੀਐ। ? - (ਹੰਕਾਰ ਵਿਚ 
ਫਿਰੀਏ) 
- ਆਸਾ ੧, ਵਾਰ ੧੯:੩ (473) 





862 


“ਓਹੁ ਘਰਿ ਘਰਿ ਹੰਢੈ ਜਿਉ ਰੰਨ ਦੋਹਾਗਣਿ ਓਸੁ ਨਾਲਿ ਮੁਹੁ ਜੋੜੇ ਓਸੁ ਭੀ ਲਛਣੁ 
ਲਾਇਆ। ” (ਫਿਰੇ) 
- ਗਉਂ ੪, ਵਾਰ ੮ਸ, ੪, ੨:੪ (303) 
“ਜੋਗੀ ਜੁਗਤਿ ਗਵਾਈ ਹੰਢੈ ਪਾਖੰਡਿ ਜੋਗੁ ਨ ਪਾਈ। ” (ਫਿਰਕੇ) 
-ਰਾਮ ੩, ਅਸ ੨, ੧੦੨੧ (909) 


(1) ਫਿਰੇ, ਫਿਰਕੇ, ਵੇਖੋ “ਹੰਢਿ? 
“ਹੰਢੈ ਊੱਨ ਕਤਾਇਦਾ ਪੈਧਾ ਲੋੜੇ ਪਟੁ। ” 
- ਸਲੋ ਫਰ, ੨੩੦੨ (1379) 
(2) ਹੰਢਦਾ ਹੈ, ਚਲਦਾ ਹੈ 
““ਮਾਹੁ ਪਖੁ ਕਿਹੁ ਚਲੈ ਨਾਹੀ ਘੜੀ ਮੁਹਤੁ ਕਿਛੁ ਹੰਢੈ । ” 
- ਰਾਮ ੩, ਵਾਰ ੧੯ਸ, ੧, ੧:੬ (955) 
(ਸੰ.) ਹਨੂਮਾਨ, ਸੁਗ੍ਰੀਵ ਦਾ ਮੰਤਰੀ ਅਤੇ ਰਾਮ ਚੰਦਰ ਜੀ ਦਾ ਭਗਤ ਮਹਾਂ ਸੁਕਰਮੀ 
ਯੋਧਾ 
“ਹਣਵੰਤਰੁ ਆਰਾਧਿਆ ਆਇਆ ਕਰਿ ਸੰਜੋਗੁ। ”” 
- ਸਲੋ ੧, ੨੬੧੨ (1412) 


- ਬਸੰ ਕਬ, ੨, ੨੨ (1193) 


“ਸਤ ਹਤੰ ਪਰਮ ਬਾਦੰ ਅਵਰਤ ਏਥਹ ਸੁਧ ਅਛਰਣਹ । ” 

- ਸਸ ੫, ੬੨੧੨ (1359) 
“ਹਤੰ ਪੰਚ ਸੜੇਣ ਨਾਨਕ ਹਰਿ ਬਾਣੇ ਪ੍ਰਹਾਰਣਹ। ” (ਨਾਸ ਹੁੰਦੇ/ਮਰਦੇ ਹਨ) 

- ਗਾਥਾ ੫, ੬੨ (1360) 


(1) ਦੂਰ ਕਰਨ ਵਾਲਾ, ਮਾਰਣ ਵਾਲਾ 
“ਪੁੰਨ ਦਾਨ ਨ ਤੁਲਿ ਕਿਰਿਆ ਹਰਿ ਸਰਬ ਪਾਪਾ ਹੰਤ ਜੀਉ। ” 
- ਰਾਮ ੫. ਰੁਤੀ ੧:੫ (927) 


“ਸੰਤ ਪੁਸਾਦਿ ਮੇਰੇ ਬਿਖੈ ਹੰਤ। ” 


- ਮਾਲੀ ੫, ੪, ੩੪ (987) 


“ਜਿਸ ਕਾ ਸਾ ਸੋਈ ਪ੍ਰਤਿਪਾਲਕੁ ਹਤਿ ਤਿਆਗੀ ਹਉਮੈ ਹੰਤਨਾ। ? 
- ਮਾਰੂ ੫, ਸੋਲਾ ੯, ੭:੩ (1080) 
(1) ਮਾਰਨ ਵਾਲਾ, ਨਾਸ਼ ਕਰਨ ਵਾਲਾ, ਦੂਰ ਕਰਨ ਵਾਲਾ 
“ਹਰਿ ਹਰਿ ਸਿਮਰਣੁ ਕਿਲਵਿਖ ਹੰਤਾ । ”” 
-ਆਸਾਂ ੧, ੯, ੪:੨ (416) 





863 


(2) ਮਾਰਦਾ ਹੈ 
“ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ। ” 
- ਆਸਾ ੧, ਵਾਰ ੧੪ਸ, ੧, ੧੭ (470) 


“ਜਿਸ ਕਾਂ ਸਾ ਸੋਈ ਪ੍ਰਤਿਪਾਲਕੁ ਹਤਿ ਤਿਆਗੀ ਹਉਮੈ ਹੰਤਨਾ। ”” 
- ਮਾਰੂ ੫, ਸੋਲਾ ੯, ੭:੩ (1080) 


ਹਤਿਆ ---- ਮਾਰਨ ਦੀ ਕ੍ਰਿਆ, ਕਤਲ, ਖੂਨ 
“ਅਸੰਖ ਗਲਵਢ ਹਤਿਆ ਕਮਾਹਿ। ? 
- ਜਪੁ ੧, ੧੮:੪ (4) 


- ਗਉ ੫. ਸੁਖ ੧੩, ੩:੩ (280) 


“ਧਰਮ ਰਾਇ ਜਮਕੰਕਰਾ ਨੋ ਆਖਿ ਛਡਿਆ ਏਸੁ ਤਪੋ ਨੋ ਤਿਥੈ ਖੜਿ ਪਾਇਹੁ ਜਿਥੈ 
ਮਹਾ ਮਹਾਂ ਹਤਿਆਰਿਆ। ”” 
- ਗਉ ੪, ਵਾਰ ੩੦ਸ, ੪, ੧:੧੧ (316) 
ਹਤਿਆਰੀ - 
“ਹਰਿ ਜੀਉ ਤਿਨ ਕਾ ਦਰਸਨੁ ਨਾ ਕਰਹੁ ਪਾਪਿਸਟ ਹਤਿਆਰੀ। ” (ਪਾਪੀ) 
- ਸੋਰ ੪, ਵਾਰ ੨੩ : ੨ (651) 
ਹਤਿਆਰੇ - 
“ਸੇ ਕੂਕਰ ਸੂਕਰ ਗਰਧਭ ਪਵਹਿ ਗਰਭ ਜੋਨੀ ਦਯਿ ਮਾਰੇ ਮਹਾ ਹਤਿਆਰੇ। ” 
- ਗੂਜ ੪, ੩, ੩:੨ (493) 


(1) ਮਾਰੀ ਗਈ, ਦੂਰ ਹੋਈ 
“ਸੁਮੁ ਮਿਟਿਆ ਮੇਰੀ ਹਤੀ ਬਲਾਇ। ”” 
- ਗਉ ੫, ੧੧੯, ੧%":੨ (189) 
(2) ਮਾਰ ਦਿਤੀ, ਨਾਸ ਕੀਤੀ 
“ਮਾਣੁ ਤਾਣੁ ਅਹੰਬੁਧਿ ਹਤੀ ਰੀ। ” 
- ਸ਼ੂਹੀ ੫, ੧੦, ੪:੧ (739) 


“ ਨਾਨਕੁ ਜੀਵੈ ਜਪਿ ਹਰੀ ਦੋਖ ਸਭੇ ਹੀ ਹੰਤੁ। ” 


- ਮਾਝ ੫, ਦਿਨ ੩:੭ (137) 
ਹੋਰ ਰੂਪ: 
ਹਤੇ - 
“ਹਤੇ ਦੂਖ ਜਨਮਹ ਮਰਨ ਸੰਤਸੰਗ ਪਰਤਾਪ। ” (ਦੂਰ ਹੋਏ) 
- ਗਉ ੫. ਬਾਅ ੫੧:੪ (260) 





864 


“ਸੰਤ ਕੇ ਹਤੇ ਕਉ ਰਖੈ ਨ ਕੋਇ। ” (ਮਾਰੇ ਹੋਏ) 
- ਗਉ ੫. ਸੁਖ ੧੩, ੧:੭ (279) 
“ਦੁਸਮਨ ਹਤੇ ਦੋਖੀ ਸਭਿ ਵਿਆਪੇ ਹਰਿ ਸਰਣਾਈ ਆਇਆ। ” (ਮਾਰੇ ਗਏ) 
- ਮਲਾ ੫, ੮, ੧:੧ (1268) 
ਹਝੈ - 
“ਦੁਖ ਦੁਸਮਨ ਤੇਰੀ ਹੰਤੈ ਬਲਾਇ। ” (ਮਰ ਜਾਵੇ, ਟਲ ਜਾਵੇ) 
- ਗਉ ੫, ੧੨੩, ੨:੨ (190) 


“ਘੋਰ ਦੁਖੁ ਅਨਿਕ ਹਤੁੰ ਜਨਮ ਦਾਰਿਦੰ ਮਹਾ ਬਿਖ੍ਹਾਦੰ । ” 
- ਸਸ ੫, ੧੮੧ (1355) 

(1) (ਸੰ.) ਕਰ, ਦਸਤ, ਸਰੀਰ ਦਾ ਇਕ ਅੰਗ 
“ਜਿਸੁ ਤੂੰ ਰਖਹਿ ਹਥ ਦੇ ਤਿਸੁ ਮਾਰਿ ਨ ਸਕੈ ਕੋਇ। ” (“ਹੱਥ ਦੇ” ਮਹਾਵਰਾ ਹੈ, 
ਸਹਾਰਾ/ਓਟ ਦੇ ਕੇ) 

- ਸਿਰੀ ੫, ੭੫, ੨੩ (43) 
“ਹਰਿ ਚੇਤਿ ਖਾਹਿ ਤਿਨਾ ਸਫਲੁ ਹੈ ਅਚੇਤਾ ਹਥ ਤਡਾਇਆ। ” (ਹੱਥ ਅੱਡਣਾ, 
ਅਰਥਾਤ ਮੰਗਣਾ) 

- ਸਿਰੀ ੪, ਵਾਰ ੮:੫ (85) 
“ਹਥ ਮਰੋੜੈ ਤਨੁ ਕਪੈ ਸਿਆਹਹੁ ਹੋਆ ਸੇਤੁ । ” 

- ਮਾਝ ੫. ਬਾਰਾ ੭:੬ (134) 
“ਸੂਕੇ ਸਰਵਰਿ ਪਾਲਿ ਬੰਧਾਵੈ ਲੂਣੈ ਖੇਤਿ ਹਥ ਵਾਰਿ ਕਰੈ । ” (ਹੱਥਾਂ ਨਾਲ) 


- ਆਸਾ ਕਬ, ੧੫. ੨੯੧ (479) 


ਹੋਰ ਰੂਪ: 


ਹਥਹੁ - 
“ਹਥਹੁ ਛੁੜਕੀ ਤਨੁ ਸਿਆਹੁ ਹੋਇ ਬਦਨੁ ਜਾਇ ਕੁਮਲਾਇ। ” (ਹਥ ਵਿਚੋ” “ਹਥਹੁ 
ਛੁੜਕੀ” ਦਾ ਭਾਵ ਹੈ ਮਰ ਜਾਣਾ) 
- ਗੂਜ ੩, ਵਾਰ ੫ਸ, ੩, ੧੪ (510) 
“ਜਾ ਸਿਕਦਾਰੈ ਪਵੈ ਜੰਜੀਰੀ ਤਾ ਚਾਕਰ ਹਥਹੁ ਮਰਣਾ । ” (ਹਥੋਂ) 
- ਰਾਮ ੧, ਅਸ ੧, ੪:੨ (903) 
ਹਥਾਂ - 
“ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ। (ਹੱਥਾਂ ਦੇ) 
- ਮਾਝ ੧, ਵਾਰ ੩ਸ, ੨, ੧੨ (139) 
“ਰਖੁ ਜਗਤੁ ਸਗਲ ਦੇ ਹਥਾ ਰਾਮ। ” (ਹਥ ਦੇ ਕੇ) 
- ਵਡ ੫. ਛੰਤ ੩, ੧:੨ (578) 
“ਪੈਰੀ ਮਾਰਗਿ ਗੁਰ ਚਲਦਾ ਪਖਾ ਫੇਰੀ ਹਥਾ। ”” (ਹੱਥਾਂ ਨਾਲ) 
- ਮਾਰੂ ੫, ਵਾਰ ੨੦੨ (1101) 
ਹਥਾਸਾ - 
“ਤਿਉ ਹਰਿ ਜਨ ਪ੍ਰੀਤਿ ਹਰਿ ਰਾਖਦਾ ਦੇ ਆਪਿ ਹਥਾਸਾ। ” (ਹੱਥ) 
- ਗਉਂ ੪, ੪੬, ੧:੩ (166) 





865 


ਹਥਾਹਾ - 
“ਸਭੁ ਆਪੇ ਜਗਤੁ ਉਪਾਇਦਾ ਪਿਆਰਾ ਵਸਿ ਆਪੇ ਜੁਗਤਿ ਹਥਾਹਾ। ” (ਹੱਥ 
ਵਿੱਚ) 
- ਸੋਰ ੪, ੬, ੪੧ (607) 
ਹਥਿ - 
“ਜਿਸੁ ਹਥਿ ਜੋਰੁ ਕਰਿ ਵੇਖੈ ਸੋਇ। ” (ਹਥ ਵਿਚ) 
- ਜਪੁ ੧, ੩੩੪੭ (7) 
(2) ਇਕ ਮਿਣਤੀ 
“ਕਾਰਜੁ ਸਾਢੇ ਤੀਨਿ ਹਥ ਘਨੀ ਤ ਪਉਨੈ ਚਾਰਿ। ? 
-ਸਲੋ ਕਬ, ੨੧੮੨ (1376) 


ਹੋਰ ਰੂਪ: 


ਹਥਾ - 
“ਤੂੰ ਆਪੇ ਕਮਲੁ ਅਲਿਪਤੁ ਹੈ ਸੈ ਹਥਾ ਵਿਚਿ ਗੁਲਾਲੂ। ” (ਸੈਕੜੇ ਹੱਥ ਡੂੰਘੇ) 
- ਸਿਰੀ ੪, ਵਾਰ ੭:੩ (85) 


) 
“ਹਥੀ ਦਿਤੀ ਪ੍ਰਭਿ ਦੇਵਣਹਾਰੇ। ” (ਬਾਂਹ ਦਿੱਤੀ ਭਾਵ ਸਹਾਰਾ ਦਿਤਾ) 
- ਮਾਝ ੫, ੪੨, ੪੨੧ (106) 
(2) ਹਥਾਂ ਨਾਲ 
“ੈਰੀ ਚਲੈ ਹਥੀ ਕਰਣਾ ਦਿਤਾ ਪੈਨੈ ਖਾਇ। ”” 
-ਮਾਝ ੧ ਵਾਰ ੨ਸ, ੧, ੧:੩ (138) 
(3) ਹਥਾਂ ਵਿਚ 
“ਲਕੀ ਕਾਸੇ ਹਥੀ ਫੁੰਮਣ ਅਗੋ” ਪਿਛੀ ਜਾਹੀ। ” 
- ਮਾਝ ੧, ਵਾਰ ੨੬ਸ, ੧, ੧੯ (149) 
(4) ਹਥਕੜੀ 
“ਹਥੀ ਪਉਦੀ ਕਾਹੇ ਰੋਵੈ । ”” 
- ਮਾਰੂ ੧, ੨, ੩:੪ (989) 


- ਭੈਰ ੫, ੪, ੧੨ (1136) 
- ਜਪੁ ੧, ੩੮੨ (8) 


-ਜਪੁ ੧, ੨੦੧੧ (4) 
“ਜਿਸੁ ਆਪਿ ਭੁਲਾਏ ਸੁ ਕਿਥੈ ਹਥੁ ਪਾਏ। ” (ਹਥੁ ਪਾਏ ਭਾਵ ਆਸਰਾ ਲਏ) 
- ਮਾਝ ੩, ਅਸ ੩, ੩:੧ (110) 





866 


“ਹਰਿ ਦਾਤੈ ਦਾਤਾਰਿ ਹਥੁ ਕਢਿਆ ਮੀਹੁ ਵੁਠਾ ਸੈਸਾਰੇ। ” (ਹਥ ਕਢਿਆ ਭਾਵ 
ਬਖਸ਼ਿਸ਼ ਕੀਤੀ) 
- ਕਾਨ ੪, ਵਾਰ ੧੪ਸ, ੪, ੨:੩ (1318) 

ਹੋਰ ਰੂਪ: 
ਹਥੋ - 
“ਸਤਿਗੁਰੂ ਧੰਨੁ ਨਾਨਕੁ ਮਸਤਿਕ ਤੁਮ ਧਰਿਓ ਜਿਨਿ ਹਥੋ। ” (ਹਥ) 

- ਸਵ ੨, ੧:੨ (1391) 
(ਅ. ਹਜ਼ਰਤ) ਬਜੁਰਗੀ ਦੇ ਸਨਮਾਨ ਦਾ ਸੰਬੋਧਕ ਸ਼ਬਦ 
“ਤੇ ਤਾ ਹਦਰਥਿ ਪਾਇਓ ਮਾਨੁ ਸੇਵਿਆ ਗੁਰੁ ਪਰਵਾਨੁ ਸਾਧ ਅਜਗਰੁ ਜਿਨਿ ਕੀਆ 
ਉਨਮਾਨੁ। ” (ਇਥੇ ਭਾਵ ਹੈ ਹਜ਼ਰਤ ਨਾਨਕ ਤੋ) 

- ਸਵ ੨, ੪:੧ (1391) 


“ਧਣਖੁ ਚੜਾਇਓ ਸਤ ਦਾ ਜਸ ਹੰਦਾ ਬਾਣੁ।” 
- ਰਾਮ ਸਬ, ਵਾਰ ੬:੭ (967) 


(ਅ. ਹਦੀਸ) ਅਖਰੀ ਅਰਥ ਗਲਬਾਤ, ਉਹ ਪੁਸਤਕ ਜਿਸ ਵਿਚ ਹਜ਼ਰਤ ਮੁਹੰਮਦ ਦੇ 
ਕਥਨ ਅਥਵਾ ਆਚਰਣ ਸਬੰਧੀ ਧਰਮ ਵਿਵਸਥਾ ਹੋਵੇ; ਮੁਸਲਮਾਨੀ ਧਰਮ ਵਿਚ 
“ਹਦੀਸ” ਨੂੰ “ਕੁਰਾਣ ” ਤੋ ਥੱਲੇ ਦੂਜਾ ਦਰਜਾ ਦਿੱਤਾ ਜਾਂਦਾ ਹੈ। 

“ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ। ”” 


- ਮਾਰੂ ੫, ਸੋਲਾ ੧੨, ੧੨:੩ (1084) 


(ਅ. ਹਜ਼ੂਰ) ਪ੍ਰਤਖ, ਹਾਜ਼ਰ, ਮੌਜੂਦ, ਵੇਖੋ “ਹਜੂਰਿ” 
“ਕਰਣਹਾਰੁ ਸਦ ਵਸੈ ਹਦੂਰਾ। ? 
੍‌੍ - ਗਉਂ ੫, ੧੧੪, ੪:੧ (188) 
ਹੋਰ ਰੂਪ: 
ਹਦੂਰਿ - 
“ਗਾਵੈ ਕੋ ਵੇਂਖੇ ਹਾਦਰਾ ਹਦੂਰਿ। ” 
-ਜਪੁ ੧, ੩:੯ (2) 
“ਚੰਗਿਆਈਆ ਬੁਰਿਆਈਆਂ ਵਾਚੈ ਧਰਮੁ ਹਦੂਰਿ। (ਹਾਜ਼ਰੀ/ਮੌਜੂਦਗੀ ਵਿਚ) 
- ਜਪੁ ੧, ੩੮ਸ :੩ (8) 
“ਤਿਨ ਕਉ ਮਹਲੁ ਹਦੂਰਿ ਹੈ ਜੋ ਸਚਿ ਰਹੇ ਲਿਵ ਲਾਇ। ” (ਹਜੂਰੀ ਵਿਚ) 
- ਸਿਰੀ ੩, ੫੫, ੩:੪ (35) 
“ਗੁਰ ਸਬਦੀ ਮਨੁ ਬੇਧਿਆ ਪ੍ਰਭੁ ਮਿਲਿਆ ਆਪਿ ਹਦੂਰਿ। ” (ਪ੍ਰਤੱਖ ਹੋ ਕੇ) 
- ਸਿਰੀ ੩, ੫੯, ੨੪ (37) 
(1) ਪ੍ਰਤਖ, ਸਾਹਮਣੇ, ਮੌਜੂਦਗੀ ਵਿਚ, ਹਜੂਰੀ ਵਿਚ, ਵੇਖੋ “ਹਦੂਰਾ” 
(2) ਨੇੜੇ 
“ਮਹਲਾ ਅੰਦਰਿ ਹੋਦੀਆ ਹੁਣਿ ਬਹਣਿ ਨ ਮਿਲਨਿ੍‌ ਹਦੂਰਿ। ” 
- ਆਸਾ ੧, ਅਸ ੧੧, ੧:੩ (417) 





867 


ਹੋਰ ਰੂਪ: 
ਹਦੂਰੀ - 
“ਹਰਿ ਆਤਮ ਰਾਮੁ ਪਸਾਰਿਆ ਮੇਰੇ ਗੋਵਿੰਦਾ ਹਰਿ ਵੇਖੈ ਆਪਿ ਹਦੂਰੀ ਜੀਉ। ” 
(ਪ੍ਰਤਖ) 
- ਗਉਂ ੪, ੬੮, ੩:੪ (174) 
ਹਦੂਰੇ - 
“ਆਪਣਾ ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ਤਾ ਪਿਰੁ ਮਿਲਿਆ ਹਦੂਰੇ। ” 
- ਆਸਾ ੩, ਛੰਤ ੬, ੨:੪ (439) 
““ਨਿਰਗੁਣਵੰਤੜੀਏ ਪਿਰੁ ਦੇਖਿ ਹਦੂਰੇ ਰਾਮ। ” (ਸਾਹਮਣੇ, ਹਾਜ਼ਰ ਨਾਜ਼ਰ) 
- ਵਡ ੩, ਛੰਤ ੧, ੨:੧ (568) 


“ਜਨਮ ਜਨਮ ਕੇ ਕਿਲਵਿਖ ਮਲੂ ਭਰਿਆ ਮਿਲਿ ਸੰਗਤਿ ਕਰਿ ਪ੍ਰਭ ਹਨਛੇ । ? 
- ਬਸੰ ੪, ੪, ੧":੨ (1178) 
(ਸੰ.) ਮਾਰਨਾ, ਹੱਤ ਕਰਨਾ, ਦੂਰ ਕਰਨਾ 
“ਯਥਾ ਜਉ ਜਾਨਹਿ ਤਉ ਦੁਰਮਤਿ ਹਨਿ ਕਰਿ ਬਸਿ ਕਾਇਆ ਗਾਉ।” 
- ਗਉਂ ਕਬ, ਬਾਅ ੩੪:੧ (342) 
-<-- ਰਾਮ ਭਗਤ, ਸੁਕਰਮੀ ਯੋਧਾ, ਵੇਖੋ “ਹਣਵੰਤਰ? 
“ਹਨੂਮਾਨ ਸਰਿ ਗਰੁੜ ਸਮਾਨਾਂ। ” 
-ਗਉ ਕਬ, ੧, ੨:੧ (691) 


“ਸੇ ਫਲ ਕੰਮਿ ਨ ਆਵਨੀ ਤੇ ਗੁਣ ਮੈ ਤਨਿ ਹੰਨ੍।” 
- ਸੂਹੀ ੧, ੩, ੪੨ (729) 
ਸਭ, ਸਰਬ, ਹੋਰ ਵੇਖੋ “ਹਭਿ”, “ਹਭੁ ” 
““ਸੋਹੰਦੜੋ ਹਭ ਠਾਇ ਕੋਇ ਨ ਦਿਸੈ ਡੂਜੜੋ। ” 
-ਸਿਰੀ ੫, ਛੰਤ ੩, ੨ਸ:੧ (80) 


੮੪ 


-ਆਸਾ ੫, ੧੦੫, ੪:੧ (397) 
ਸਭ, ਵੇਖੋ “ਹਭ” ਤੇ “ਹਭੁ ? 
“ਖਿਨੁ ਨਾਹਿ ਟਰੀਐ ਪ੍ਰੀਤਿ ਹਰੀਐ ਸੀਗਾਰ ਹਭਿ ਰਸ ਅਰਪੀਐ। ” 
- ਆਸਾ ੫. ਛੰਤ ੪, ੧:੩ (454) 


“ਹੰਭੀ ਵੰਵਾ ਡੁਮਣੀ ਰੋਵਾ ਝੀਣੀ ਬਾਣਿ। ” 
- ਸਿਰੀ ੧, ੨੪, ੨੧੨ (23) 
-<<> ਸਾਰੀਆਂ 





868 


“ਹੈ ਕੀ ਨਦਰਿ ਨ ਆਵਹੀ ਵਸਹਿ ਹਭੀਆਂ ਨਾਲਿ। ”” 
- ਵੰਡ ੧, ੧, ੩੧ (557) 


“ਦੂਖੁ ਦਰਦੁ ਰੋਗੁ ਮਾਇ ਮੈਡਾ ਹਭੁ ਨਸੈ। ” 


- ਆਸਾ ੫, ੧੦੫, ੧੨ (397) 
“ਤੈਡੈ ਸਿਮਰਣਿ ਹਭੁ ਕਿਛੁ ਲਧਮੁ ਬਿਖਮੁ ਨ ਡਿਠਮੁ ਕੋਈ। ” 
- ਗੂਜ ੫ ਵਾਰ ਦਸ, ੫, ੨੧ (520) 


“ਲਧੇ ਹਭੇ ਥੋਕੜੇ ਨਾਨਕ ਹਰਿ ਧਨੁ ਮਾਲ। ”” 

- ਸਿਰੀ ੫, ਛੰਤ ੩, ੩ਡ:੨ (80) 
ਹਭੋ - 
“ਗੁਣ ਹਾਰੁ ਤੈ ਪਾਇਆ ਰੰਗੁ ਲਾਲੁ ਬਣਾਇਆ ਤਿਸੁ ਹਭੋ ਕਿਛੁ ਸੁਹੰਦਾ। ” 

- ਜੈਤ ੫, ਛੰਤ ੧, ੩੫ (704) 


(1) ਅਸੀਂ 
“ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ। ” 
- ਗੂਜ ੪, ਸੋਦ ੪, ੧੨ (10) 
(2) ਮੈ 
“ਜਉ ਪੈ ਹਮ ਨ ਪਾਪ ਕਰੰਤਾ। ? 
- ਸਿਰੀ ਰਵਿ, ੧, ੧":੧ (93) 
“ਅਵਰਿ ਪੰਚ ਹਮ ਏਕ ਜਨਾ ਕਿਉ ਰਾਖਉ ਘਰ ਬਾਰੁ ਮਨਾ। ”? 
- ਗਉ ੧, ੧੪, ੧੧ (155) 
“ਹਮ ਕਤ ਲੋਹੁ ਤੁਮ ਕਤ ਦੁਧ। ”” 
ਰਹ ਰਹ - ਗਉ ਕਬ, ੭, ੩:੨ (324) 
“ਗੁਰ ਚਰਣ ਲਾਗਿ ਹਮ ਬਿਨਵਤਾ ਪੂਛਤ ਕਹ ਜੀਉ ਪਾਇਆ। ”” 
- ਆਸਾ ਕਬ, ੧, ੧:੧ (475) 
(3) (ਫਾ. ਹਮ੍ਹਾ) ਸਾਰੀ, ਸਾਰੇ 
“ਹਮ ਜੇਰ ਜਿਮੀ ਦੁਨੀਆ ਪੀਰਾ ਮਸਾਇਕਾ ਰਾਇਆ। ” 
- ਮਾਝ ੧, ਵਾਰ ੧੩ਸ, ੧, ੧:੧ (143) 
“ਉਨ ਕੈ ਸੰਗਿ ਹਮ ਤੁਮ ਸੰਗਿ ਮੇਲ। ” (ਹਰ ਕੋਈ, ਸਾਰੇ) 
- ਆਸਾ ੫, ੮੨, ੧:੨ (390) 
(4) ਸਾਨੂੰ 
“ਤਿਨ ਦਾਸਨਿ ਦਾਸ ਕਰਹੁ ਹਮ ਰਾਮਾ। ” 
- ਗਉਂ ੪, ੪੦, ੨:੨ (164) 
“ਤੇ ਹਰਿ ਜਨ ਹਰਿ ਮੇਲਹੁ ਹਮ ਪਿਆਰੇ । ”” 
- ਗਉਂ ੪, ੪੧, ੧":੨ (164) 
(5) ਸਾਡੇ 





869 


“ਹਮ ਜੈਸੇ ਅਪਰਾਧੀ ਅਵਰੁ ਕੋਈ ਰਾਖੈ ਜੈਸੇ ਹਮ ਸਤਿਗੁਰਿ ਰਾਖਿ ਲੀਏ 
ਛਡਾਇ। ” (ਦੂਜੇ “ਹਮ” ਦੇ ਅਰਥ “ਸਾਨੂੰ ? ਹੈ) 
੍‌੍ ੍‌੍ - ਗਉ ੪, ੪੯, ੩:੨ (167) 
“ਹਮ ਦੇਖਤ ਜਿ ਸਭੁ ਜਗੁ ਲੁਟਿਆ। ” 
੍‌੍ - ਗਉ ਕਬ, ੩੦, ੩:੧ (329) 
“ਹਮ ਘਰ ਸਾਚਾ ਸੋਹਿਲਾ ਸਾਚੈ ਸਬਦਿ ਸੁਹਾਇਆ ਰਾਮ। ”” (ਸਾਡੇ ਘਰ) 
- ਆਸਾ ੩, ਛੰਤ ੬, ੧:੧ (439) 
(6) ਮੇਰਾ 
“ਜਬ ਹਮ ਹਰਿ ਸੇਤੀ ਮਨੁ ਮਾਨਿਆ ਕਰਿ ਦੀਨੋ ਜਗਤੁ ਸਭੁ ਗੋਲ ਅਮੋਲੀ। 
- ਗਉ ੪, ੫੩, ੧":੨ (168) 
(7) ਅਹੰਮ, ਹਉਮੈ 
“ਜਬ ਹਮ ਹੋਤੇ ਤਬ ਤੁਮ ਨਾਹੀ ਅਬ ਤੁਮ ਹਹੁ ਹਮ ਨਾਹੀ। ? 
- ਕਉ ਕਬ, ੭੨, ੧:੧ (339) 
“ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ। ” 
- ਸੋਰ ਰਵਿ, ੧, ੧੧ (657) 
(8) (ਫਾ. ਹਮ) ਵਰਗਾ 
“ਹਮ ਚਿਨੀ ਪਾਤਿਸਾਹ ਸਾਂਵਲੇ ਬਰਨਾ। ”” 
- ਤਿਲੰ ਨਾਮ, ੩, ੩੨ (727) 
(9) ਮੇਰ, ਮੇਰਾਪਣ 
“ਕਹੁ ਨਾਨਕ ਹਮ ਤੁਮ ਗਰਿ ਖੋਈ ਹੈ ਅੰਭੈ ਅੰਭੁ ਮਿਲੋਗਨੀ। ? (ਮੇਰ ਤੇਰ) 
- ਰਾਮ ੫, ੩, ੪:੨ (883) 


ਹਮਸਹਰੀ --- (ਫਾ. ਹਮਸ਼ਹਿਰੀ) ਇਕ ਸ਼ਹਿਰ ਵਿਚ ਰਹਿਣ ਵਾਲਾ 


“ਜੋ ਹਮਸਹਰੀ ਸੁ ਮੀਤੁ ਹਮਾਰਾ। ? 
- ਗਉ ਰਵਿ, ੨, ੩:੪ (345) 


“ਪ੍ਤਿਪਾਲੈ ਨਾਨਕ ਹਮਹਿ ਆਪਹਿ ਮਾਈ ਬਾਪ।”? 
- ਗਉ ੫. ਬਾਅ, ੩੨੦੮ (257) 
(ਮਹਾਨ ਕੋਸ਼ ਇਸ ਨੂੰ ਫਾਰਸੀ “ਹਮਰਾ” ਤੋ ਉਤਪਤ ਮੰਨ ਕੇ ਅਰਥ “ਸਭ ਨੂੰ ” 


- ਗਉਂ ਕਬ, ਅਸ ੩੬, ੧੨ (330) 
“ਸੋ ਸੁਖੁ ਹਮਹੁ ਸਾਚੁ ਕਰਿ ਜਾਨਾ। ” (ਅਸਾਂ, ਅਸੀਂ) 
- ਗਉਂ ਕਬ, ਅਸ ੩੬, ੨:੨ (330) 


“ਬਦਬਖਤ ਹਮਚੁ ਬਖੀਲ ਗਾਫਿਲ ਬੇਨਜਰ ਬੇਬਾਕ। ” 
- ਤਿਲੰ ੧, ੧, ੪:੧ (721) 





870 


“ਤੁਮ੍ਚੇ ਪਾਰਸੁ ਹਮਚੇ ਲੋਹਾ ਸੰਗੇ ਕੰਚਨੁ ਭੈਇਲਾ। ” 
- ਪ੍ਰਭਾ ਨਾਮ, ੨, ੩੧ (1351) 

(1) ਸਾਡਾ, ਸਾਡਾ ਸਾਰਿਆਂ ਦਾ 
“ਹਰਿ ਹਮਰਾ ਹਮ ਹਰਿ ਕੇ ਦਾਸੇ ਨਾਨਕ ਸਬਦੁ ਗੁਰੁ ਸਚੁ ਦੀਨਾ ਜੀਉ। 

- ਮਾਝ ੫, ੨੧, ੪੧੩ (100) 
ਹੋਰ ਰੂਪ: 
ਹਮਰੀ - 
“ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ। ”” 

- ਗਉਂ ੪, ੪੯, ੪:੧ (167) 


- ਪ੍ਰਭਾ ੪, ੧, ੧੯੧ (1335) 


“ਹਮਰੈ ਮਸਤਿਕ ਦਾਗੁ ਦਗਾਨਾ ਹਮ ਕਰਜ ਗੁਰੁ ਬਹੁ ਸਾਢੇ । ” 
ਨ -ਗਉ ੪, ੫੯, ੨:੧ (171) 
“ਹਮਰੈ ਖੋਜਿ ਪਰਹੁ ਮਤਿ ਕੋਈ। ”” 
- ਗਉ ਕਬ, ੩, ੧":੨ (324) 
ਹਮਰੋ - 
“ਸਦਾ ਸਦਾ ਹਮ ਛੋਹਰੇ ਤੁਮਰੇ ਤੁ ਪਭ ਹਮਰੋ ਮੀਰਾ। ” 
੍‌੍ - ਟੋਡੀ ੫, ੫, ੪:੧ (713) 
(2) ਮੇਰਾ 
“ਹਮਰਾ ਮਨੁ ਮੋਹਿਓ ਗੁਰ ਮੋਹਨਿ ਹਮ ਬਿਸਮ ਭਈ ਮੁਖਿ ਲਾਗੇ। ” 
- ਦੇਵ ੪, ੧, ੧੨ (527) 
“ਰਾਜਾ ਜਾਨੈ ਸਗਲ ਰਾਜੁ ਹਮਰਾ ਤਿਉ ਹਰਿ ਜਨ ਟੇਕ ਸੁਆਮੀ। ”” 
- ਧਨਾ ੫, ੩੪, ੧:੨ (679) 


ਹੋਰ ਰੂਪ: 
ਹਮਰੀ - 
“ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ। ” (ਮੇਰੀ) 
- ਗੂਜ ੪, ਸੋਦ ੪, ੧":੨ (10) 
“ਹਮਰੀ ਜਿਹਬਾ ਏਕ ਪ੍ਰਭ ਹਰਿ ਕੇ ਗੁਣ ਅਗਮ ਅਥਾਹ। ”” 
- ਕਾਨ ੪, ਵਾਰ ਪਸ, ੪, ੧੧ (1314) 


ਹਮਰੇ - 
“ਹਮਰੇ ਅਵਗੁਣ ਬਹੁਤੁ ਬਹੁਤੁ ਹੈ ਬਹੁ ਬਾਰ ਬਾਰ ਹਰਿ ਗਣਤ ਨ ਆਵੈ । ? 
- ਗਉ ੪, ੪੯, ੨੧ (167) 


- ਗਉਂ ੪, ੪੦, ੩੨ (164) 





871 


ਹਮਰੋ - 
“ਹਉ ਨਾਹੀ ਨਾਹੀ ਕਿਛੁ ਮੇਰਾ ਨ ਹਮਰੋ ਬਸੁ ਚਾਰੀ। ” 
- ਸਾਰ ੫, ੫੯, ੨੧ (1216) 


(1) (ਫਾ. ਹਮਾਹ) ਸਾਰੇ, ਸਭ 
“ਹਮਾ ਰਾ ਏਕੁ ਆਸ ਵਸੇ। ” 
- ਮਾਝ ੧, ਵਾਰ ੧੩ਸ, ੧, ੫:੨ (144) 
(2) ਅਸੀ ਭਾਵ ਵਡੇ 
“ਦੀਬਾਨੁ ਏਕੋ ਕਲਮ ਏਕਾ ਹਮਾ ਤੁਮਾ ਮੇਲ। ” (“ਹਮਾ ਤੁਮਾ” ਮੁਹਾਵਰਾ ਹੈ “ਵਡੇ 
ਛੋਟੇ ”) 
- ਆਸਾ ੧, ਵਾਰ ੨੦ਸ, ੧, ੨੮ (473) 
(3) ਸਾਡੇ 
“ਤੁਮ ਦਇਆਲ ਸੁਆਮੀ ਸਭ ਅਵਗਨ ਹਮਾ। ” 
- ਬਿਲਾ ੫, ੩੫, ੧":੨ (809) 


“ਘਟ ਅਵਘਟ ਡੂਗਰ ਘਣਾ ਇਕੁ ਨਿਰਗੁਣੁ ਬੈਲੁ ਹਮਾਰ। ” 
- ਗਉ ਰਵਿ, ੧, ੧੧ (345) 


“ਨਿਤ ਰਵੈ ਸੋਹਾਗਣੀ ਦੇਖੁ ਹਮਾਰਾ ਹਾਲੁੂ। ? 
- ਸਿਰੀ ੧, ੨੫, ੩੨ (23) 


ਹੋਰ ਰੂਪ: 
ਹਮਾਰੀ - 
“ਨਾ ਜਾਨਾ ਕਿਆ ਗਤਿ ਰਾਮ ਹਮਾਰੀ। ” (ਮੇਰੀ) 


- ਗਉਂ ੪, ੩੯, ੧":੧ (163) 
ਹਮਾਰੇ - 
“ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ । ? 
- ਗਉ ੧, ੧੭, ੫:੧ (156) 
ਹਮਾਰੈ - 
“ਐਸਾ ਨਿਧਾਨੁ ਦੇਹੁ ਮੋ ਕਉ ਹਰਿ ਜਨ ਚਲੈ ਹਮਾਰੈ ਸਾਥੇ। ” (ਮੇਰੇ) 
- ਗਉਂ ੫, ੧੩੫”, ੩:੨ (209) 
ਹਮਾਰੋ - 
“ਸਾਚਉ ਰੰਗਿ ਰੰਗਾਵਲੋ ਸਖੀ ਹਮਾਰੋ ਕੰਤੁ । ”” 
- ਮਾਰੂ ੧, ਅਸ ੧੦, ੪੧੧ (1015) 
(2) ਸਾਡਾ - 
“ਤੂੰ ਸਾਝਾ ਸਾਹਿਬੁ ਬਾਪੁ ਹਮਾਰਾ। ”? 
ਰੰ - ਮਾਝ ੫, ੯, ੨੧ (97) 
“ਸਾਹੁ ਹਮਾਰਾ ਠਾਕੁਰੁ ਭਾਰਾ ਹਮ ਤਿਸ ਕੇ ਵਣਜਾਰੇ। ” 
- ਗਉ ੧, ੧੩, ੬:੧ (155) 





872 


ਹੋਰ ਰੂਪ: 
ਹਮਾਰੀ- 
“ਸੁਣਿ ਸੁਣਿ ਸਿਖ ਹਮਾਰੀ। ” (ਸਾਡੀ) 
- ਗਉ ੧, ੧੩, ੧":੧ (154) 


“ਹਮਾਰੀ ਪਿਆਰੀ ਅੰਮ੍ਰਿਤਧਾਰੀ ਗੁਰਿ ਨਿਮਖ ਨ ਮਨ ਤੇ ਟਾਰੀ ਰੇ।” 
- ਆਸਾ ੫, ੧੩੪, ੧":੧ (404) 
ਹਮਾਰੇ - 
“ਕਿਉ ਮਨਹੁ ਬੇਸਾਰੀਐ ਨਿਮਖ ਨਹੀ ਟਾਰੀਐ ਗੁਣਵੰਤ ਪ੍ਰਾਨ ਹਮਾਰੇ । ” (ਸਾਡੇ) 
- ਸਿਰੀ ੫, ਛੱਤ ੩, ੨:੩ (80) 
ਹਮਾਰੇ - 
“ਦਯ ਗੁਸਾਈ ਮੀਤੁਲਾ ਤੂੰ ਸੰਗਿ ਹਮਾਰੈ ਬਾਸੁ ਜੀਉ। ” (ਸਾਡੇ) 
ਰਹ - ਗਉ ੫, ੧੧੬", ੧":੧ (203) 
“ਆਉ ਹਮਾਰੈ ਰਾਮ ਪਿਆਰੇ ਜੀਉ। ”” (ਸਾਡੇ) 
- ਗਉ ੫. ੧੬੭", ੧:੧ (217) 
“ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ। (ਸਾਡੇ ਵਿਚ) 
- ਗਉ ਕਬ, ੭, ੪੨ (324) 
“ਹਮਾਰੈ ਏਕੈ ਹਰੀ ਹਰੀ। ” (ਸਾਡੇ ਕੋਲ) 
ਟੋਡੀ ੫, ੧੭, ੧2੧ (715) 
“ਹਰਿ ਚਰਨ ਸਰਣ ਗੜ ਕੋਟ ਹਮਾਰੈ। (ਸਾਡੇ ਲਈ) 
- ਸ਼ੂਹੀ ੫, ੧੯, ੩੧੧ (742) 
“ਅਅਚਿੰਤ ਹਮਾਰੈ ਭੋਜਨ ਭਾਉ। ”” (ਸਾਡੇ ਘਰ) 
- ਭੈਰ ੫, ਅਸ ੩, ੨੧ (1157) 
“ਹਮਾਰੈ ਏਹ ਕਿਰਪਾ ਕੀਜੈ। ” (ਸਾਡੇ ਉਤੇ) 
- ਕਲਿ ੫, ੧, ੧":੧ (1321) 


- ਗਉ ੫, ੧੪੧, ੧":੧ (210) 


“ਅਸਟ ਪੁੜ ਸੀਰਾਗ ਕੇ ਗੁੰਡ ਕੁੰਭ ਹਮੀਰ। ” 
- ਰਾਗ ੧ : ੪੮ (1430) 


(ਫਾ. ਹਮਾਹ) ਸਮੂਹ, ਸਾਰੇ 
“ਖਿਲਖਾਨਾ ਬਿਰਾਦਰ ਹਮੂ ਜੰਜਾਲਾ। ” 


- ਮਾਰੂ ੫, ਸੋਲਾ ੧੨, ੮:੨ (1084) 


(੭ 


“ਅਚਿੰਤ ਹਮਾ ਕਉ ਸਗਲ ਸਿਧਾਂਤੁ । ”” 
- ਭੈਰ ੫, ਅਸ ੩, ੪:੩ (1157) 


“ਤਾ ਕੀ ਕੀਮਤਿ ਕਹਣੁ ਨ ਜਾਈ ਕੁਦਰਤਿ ਕਵਨ ਹਮਾਰੀ। ”” 





873 


- ਜੈਤ ੫, ੧੧: ੧:੨ (702) 


“ਮੈ ਗੁਰ ਬਿਨੁ ਅਵਰੁ ਨ ਕੋਈ ਬੇਲੀ ਗੁਰੁ ਸਤਿਗੁਰੁ ਪ੍ਰਾਣ ਹਮਾਰੇ । ” 
- ਵਡ ੪, ਛੰਤ ੩, ੪:੪ (574) 


“ਹਰ ਹਰਾ ਸੁਆਮੀ ਸੁਖਹ ਗਾਮੀ ਅਨਦ ਮੰਗਲ ਰਸੁ ਘਣਾ। ” (“ਹਰ ਹਰਾ” ਸਮਾਸ 
ਬਣ ਅਰਥ ਦਿੰਦਾ ਹੈ “ਹਰਾ ਹਰਾ”) 
- ਬਿਲਾ ੫. ਛੰਤ ੩, ੫:੩ (847) 
(2) ਹਰ ਇਕ, ਸਭ 
“ਰਾਮ ਨਾਮ ਰਸੁ ਚਾਖਿਆ ਹਰਿ ਨਾਮਾ ਹਰ ਤਾਰਿ। ” 
- ਮਾਰੂ ਕਬ, ੩, ੪:੧ (1103) 


- ਗਉਂ ੫, ਅਸ ੯, ੨੨ (239) 


- ਗੋਂਡ ਕਬ, ੫, ੧":੧ (874) 


(1) (ਸੰ.) ਖੁਸ਼ੀ, ਅਨੰਦ 
“ਦਰਸਨ ਪਰਸਨ ਸਰਸਨ ਹਰਸਨ। ” 
- ਆਸਾ ੫. ੧੩੪, ੧੯੧ (404) 


(2) ਹਰਦੇ/ਦੂਰ ਹੁੰਦੇ ਹਨ 
““ਕਰਨਨਿ ਪੂਰਿ ਰਹਿਓ ਜਸੁ ਪ੍ਰੀਤਮ ਕਲਮਲ ਦੋਖ ਸਗਲ ਮਲ ਹਰਸਨ। ” 
- ਕਾਨ ੫. ੨੯, ੧:੧ (1303) 


“ਜੈਸੇ ਹਰਹਟ ਕੀ ਮਾਲਾ ਟਿੰਡ ਲਗਤ ਹੈ ਇਕ ਸਖਨੀ ਹੋਰ ਫੇਰ ਭਰੀਅਤ ਹੈ । ”” 
- ਪ੍ਰਭਾ ੧, ੮, ੨੯੧ (1329) 


(1) ਚੁਰਾਉਦੇ ਹਨ, ਲੁੱਟਦੇ 
“ਅੰਤਰ ਅੰਤਰਿ ਮਨਸਾ ਹਰਹਿ। ”” 
- ਭੈਰ ਕਬ, ਅਸ ੨, ੮੨ (1163) 


੫ 


ਦੂਰ ਕਰੋ 
“ਮੇਰੀ ਹਰਹੁ ਬਿਪਤਿ ਜਨ ਕਰਹੁ ਸੁਭਾਈ। ”” 
- ਗਉ ਰਵਿ, ੧, ੨:੧ (345) 


ਹਰਕਾਇਆ -- ਹਲਕਿਆ ਹੋਇਆ 


“ਜਿਉ ਕੂਕਰੁ ਹਰਕਾਇਆ ਧਾਵੈ ਦਹਦਿਸ ਜਾਇ। ” 
- ਸਿਰੀ ੫, ੯੧, ੨੧ (50) 





874 


- ਗਉਂ ੫, ੮੬, ੩:੧ (181) 


“ਜਨਮੰ ਤ ਮਰਣੰ ਹਰਖੰ ਤ ਸੋਗੰ ਭੋਗੰ ਤੇ ਰੋਗੰ । ” 
- ਸਸ ੫, ੧੨੯੧ (1355) 


ਹਰਖਹੁ - 
“ਹਰਖਹੁ ਸੋਗੁ ਵਿਜੋਗੁ ਉਪਾਇ ਖਪਾਇਆ। ?” 


- ਮਾਝ ੧, ਵਾਰ ੪:੫ (139) 
ਹਰਖਵੰਤ - 
“ਹਰਖਵੰਤ ਆਨੰਤ ਦਇਆਲਾ। ” (ਖੁਸ਼ੀ ਵਾਲਾ, ਆਨੰਦੀ, ਖੁਸ਼ ਰਹਿਣ ਵਾਲਾ) 
- ਮਾਰੂ ੫, ਸੋਲਾ ੩, ੨:੧ (1073) 
ਹਰਖਾ - 
“ਤਹ ਮਰਣੁ ਨ ਜੀਵਨੁ ਸੋਗੁ ਨ ਹਰਖਾ। ? (ਖੁਸ਼ੀ) 
- ਸ਼ੂਹੀ ੫, ੧੨, ੩੨੧ (739) 
ਹਰਖਾਈ - 
“ਗੁਣ ਸੰਗੂਹਿ ਪੁਭੁ ਰਿਦੈ ਨਿਵਾਸੀ ਭਗਤਿ ਰਤੀ ਹਰਖਾਈ। ” (ਖਿੜ ਗਈ, ਖੁਸ਼ ਹੋ 
ਗਈ) 
- ਮਲਾ ੧, ਅਸ ੧, ੫੨ (1273) 
ਹਰਖਿ - 
“ਹਰਿ ਜੈਸਾ ਤੈਸਾ ਉਹੀ ਰਹਉ ਹਰਖਿ ਗੁਨ ਗਾਇ। ” (ਖੁਸ਼ੀ ਨਾਲ) 
- ਸਲੋ ਕਬ, ੧੨੨੦੨ (1371) 
ਹਰਖੀ - 
“ਸੋਗੁ ਨਾਹੀ ਸਦਾ ਹਰਖੀ ਹੈ ਰੇ ਛੋਡਿ ਨਾਹੀ ਕਿਛੁ ਲੇਤੈ । ” 
- ਕਾਨ ੫, ੨੨, ੨੨੧ (1302) 
ਹਰਖੀਐ - 


“ਸੰਧੈ ਦੇਖਿ ਨ ਹਰਖੀਐ ਬਿਪਤਿ ਦੇਖਿ ਨ ਰੋਇ। ” (ਖੁਸ਼ ਹੋਈਏ) 

- ਗਉਂ ਕਬ, ੬੩, ੩:੧ (337) 
ਹਰਖੁ - 
“ਨਾਰੀ ਦੇਖਿ ਵਿਗਾਸੀਅਹਿ ਨਾਲੇ ਹਰਖੁ ਸੁ ਸੋਗੁ । ” 

- ਸਿਰੀ ੧, ਅਸ ੧੫, ੩:੨ (63) 

ਹਰਖੇ - 
“ਪੇਖਿਓ ਲਾਲਨੁ ਪਾਟ ਬੀਚ ਖੋਏ ਅਨਦ ਚਿਤਾ ਹਰਖੇ ਪਤੀਨ। ” (ਖੁਸ਼ੀ ਨਾਲ) 

- ਟੋਡੀ ੫, ੨੦, ੨੧੧ (716) 

ਹਰਚਰਣੀ --- ਹਰੀ ਦੇ ਚਰਣਾਂ ਵਿਚ 

“ਪਤਿਤ ਪੁਨੀਤ ਅਸੰਖ ਹੋਹਿ ਹਰਿਚਰਣੀ ਮਨੁ ਲਾਗ । ? 


- ਗੂਜ ੫, ਵਾਰ ੪ਸ, ੫, ੨:੧ (518) 





875 


ਪ੍ਰਭੂ ਦੇ ਲੋਕ (ਜਨ), ਸਾਧ ਜਨ 
“ਹਰਿ ਦੇਵਹੁ ਦਾਨੁ ਦਇਆਲ ਪ੍ਰਭ ਹਰਿ ਮਾਂਗਹਿ ਹਰਿਜਨ ਸੰਤ। ”” 
- ਕਾਨ ੪, ਵਾਰ ੬ਸ, ੪, ੧:੬ (1315) 
(1) ਨਾਸ ਕਰਨ ਵਾਲਾ 
“ਹੋਯੋ ਹੈ ਹੋਵੰਤੋ ਹਰਣ ਭਰਣ ਸੰਪੁਰਣ:। ” 
੍‌੍ - ਗਾਥਾ, ੫, ੨੩੧ (1361) 
“ਭਵ ਹਰਣ ਹਰਿ ਹਰਿ ਹਰਿ ਹਰੇ । ” (ਤੋੜਨ ਵਾਲਾ - ਸੰਸਾਰ ਦੇ ਬੰਧਨਾਂ ਨੂੰ) 
- ਕੇਦ ੫, ੨, ੨:੨ (1119) 
ਹੋਰ ਰੂਪ: 
ਹਰਣੰ - 
“ਅਨੇਕ ਪਾਤਿਕ ਹਰਣੰ ਨਾਨਕ ਸਾਧ ਸੰਗਮ ਨ ਸੰਸਯਹ। ? (ਦੁਰ ਕਰਨ ਵਾਲਾ) 
- ਸਸ ੫, ੬੭:੨ (1360) 
ਹਰਣਹ - 
“ਹੇ ਸੰਸਾਰ ਤਾਪ ਹਰਣਹ ਕਰੁਣਾ ਮੈ ਸਭ ਦੁਖ ਹਰੋ । ” 
- ਸਸ ੫, ੫੦੧੨ (1358) 
(ਸੰ.) ਹਰਨਾਕਸ਼ ਵਰਗੇ, ਹਿਰਨ ਵਰਗੀਆਂ ਪੀਲੀਆਂ ਅੱਖਾਂ ਵਾਲਾ ਦੈਤ 
“ਜਨ ਨਾਨਕ ਕੇ ਦਇਆਲ ਪ੍ਰਭ ਸੁਆਮੀ ਤੁਮ ਦੁਸਟ ਤਾਰੇ ਹਰਣਖੇ। ” 
- ਨਟ ੪, ੩, ੪:੨ (976) 


(1) (ਸੰ.) ਹੇ ਮਿਰਗ, ਹੇ ਹਰਣ 


“ਤੂੰ ਸੁਣਿ ਹਰਣਾ ਕਾਲਿਆ ਕੀ ਵਾੜੀਐ ਰਾਤਾ ਰਾਮ। ” 
- ਆਸਾਂ ੧, ਛੰਤ ੫, ੧:੧ (438) 


ਹੋਰ ਰੂਪ: 


ਹਰਣਾ - 
“ਹਰਣਾ ਬਾਜਾਂ ਤੇ ਸਿਕਦਾਰਾਂ ਏਨਾ ਪੜਿਆ ਨਾਉ। ” 
- ਮਲਾ ੧, ਵਾਰ ੨ਸ, ੧, ੨:੧ (1288) 
(2) (ਸੰ.) ਸੋਨਾ 
“ਕੇਸਰਿ ਕੁਸਮ ਮਿਰਗਮੈ ਹਰਣਾ ਸਰਬ ਸਰੀਰੀ ਚੜ੍ਹਣਾ। ? 
- ਤਿਲੰ ੧, ੨, ੨੧ (721) 
(3) (ਸੰ.) ਦੂਰ ਕਰਨਾ, ਨਾਸ਼ ਕਰਨਾ 
“ਕਿਲਵਿਖ ਹਰਣਾ ਨਾਮ ਪੁਨਹਚਰਣਾ ਨਾਮੁ ਜਮ ਕੀ ਤਾਸ ਹਰਾ।” 
- ਰਾਮ ੫, ੨, ੨੭੫ (925) 
ਹਰਣਾਖਸ --- ਹਿਰਣ ਵਰਗੀਆਂ ਪੀਲੀਆਂ ਅੱਖਾਂ ਵਾਲਾ ਇਕ ਦੈ'ਤ, ਵੇਖੋ “ਹਰਣਖੇ ” (ਭਗਤ ਪ੍ਰਹਿਲਾਦ 
ਦਾ ਪਿਤਾ, ਮੁਲਤਾਨ ਦਾ ਜ਼ਾਲਮ ਰਾਜਾ ਜਿਸ ਨੇ ਪ੍ਰਹਿਲਾਦ ਨੂੰ ਭਗਤੀ ਤੋ ਹਟਾਣ ਲਈ 
ਅਨੇਕ ਜ਼ੁਲਮ ਕੀਤੇ) 
“ਨਿੰਦਾ ਦੁਸਟੀ ਤੇ ਕਿਨਿ ਫਲੂ ਪਾਇਆ ਹਰਣਾਖਸ ਨਖਹਿ ਬਿਦਾਰੇ।  (ਹਰਨਾਕਸ਼) 
- ਸੋਰ ੩, ੫, ੨:੨ (601) 





876 


ਹੋਰ ਰੂਪ: 
ਹਰਣਾਖਸਿ - 
“ਜਿਉ ਪ੍ਰਹਿਲਾਦੁ ਹਰਣਾਖਸਿ ਗੁਸਿਓ ਹਰਿ ਰਾਖਿਓ ਹਰਿ ਸਰਨਾ। ” (ਹਰਨਾਖਸ਼ 
ਨੇ) 
- ਬਿਲਾ ੪, ੧, ੨੨ (799) 


ਹਰਨਾਖਸੁ - 
“ਦੁਰਮਤਿ ਹਰਣਾਖਸੁ ਦੁਰਾਚਾਰੀ। ” 


- ਗਉਂ ੧, ਅਸ ੯, ੪:੧ (224) 


ਹਰਣਾਖੀ ---- ਹਿਰਣ ਦੀਆਂ ਅੱਖਾਂ ਵਾਲੀ, ਭਾਵ ਸੁੰਦਰ ਅੱਖਾਂ ਵਾਲੀ ਆਕਰਸ਼ਕ ਸੁੰਦਰੀ 
““ਹਰਣਾਖੀ ਕੂ ਸਚੁ ਵੈਣੁ ਸੁਣਾਈ ਜੋ ਤਉ ਕਰੇ ਉਧਾਰਣੁ । ” 
- ਰਾਮ ੫. ਵਾਰ ੬ਸ, ੫. ੧:੧ (959) 
ਹੋਰ ਰੂਪ: 
ਹਰਣਾਖੀਏ - 
“ਸੁਣਿ ਮੁੱਧੇ ਹਰਣਾਖੀਏ ਗੂੜਾ ਵੈਣੁ ਅਪਾਰੁ। ” 
- ਸਲੋ ੧, ੨:੧ (1410) 


(1) (ਸੰ.) ਦੂਰ ਕਰਨ ਵਾਲੀ, ਨਾਸ਼ ਕਰਨ ਵਾਲੀ 
“ਅਨਾਥਹ ਨਾਥ ਦਇਆਲ ਸੁਖ ਸਾਗਰ ਸਰਬ ਦੋਖ ਭੈ ਹਰਣੀ । ” 
- ਸਾਰ ੫, ੭੭, ੨੨੧ (1219) 
ਹੋਰ ਰੂਪ: 
ਹਰਣੁ - 
“ਸੋਈ ਨਾਮੁ ਭਗਤ ਭਵਜਲ ਹਰਣੁ ਗੁਰ ਅਮਰਦਾਸ ਤੈ ਪਾਇਓ। ”” 
- ਸਵ ੩, ੫:੬ (1393) 
(2) (ਸੰ.) ਹਿਰਣੀ, ਮਾਦਾ ਮ੍ਰਿਗ 
““ਹਰਣੀ ਹੋਵਾ ਬਨਿ ਬਸਾ ਕੰਦ ਮੂਲ ਚੁਣਿ ਖਾਉ। ” 
- ਗਉ ੧, ੧੯, ੧:੧ (157) 


ਦੂਰ ਕਰਨ ਵਾਲਾ, ਵਿਨਾਸ਼ਕ, ਹੋਰ ਵੇਖੋ “ਹਰਤੇ 
“ਗੁਰਦੇਵ ਕਰਤਾ ਸਭਿ ਪਾਪ ਹਰਤਾ ਗੁਰਦੇਵ ਪਤਿਤ ਪਵਿਤ ਕਰਾ । ” 
- ਗਉ ੫. ਬਅ ੧ਸ:੬ (250) 


੫ 


(1) ਚਰ 
“ਕ੍ਰਿਪਾ ਨਿਧਿ ਛੋਡਿ ਆਨ ਕਉ ਪੂਜਹਿ ਆਤਮ ਘਾਤੀ ਹਰਤੇ । ” 
- ਮਲਾਂ ੫, ੪, ੧:੨ (1267) 
(2) ਦੂਰ ਕਰਨ ਵੇਲੇ 
“ਅਘ ਕੋਟਿ ਹਰਤੇ ਨਾਮ ਲਈ। ” 
- ਮਲਾਂ ੫, ੨੬, ੨੨ (1272) 
ਹਰਦਾਸ ---- ਸ੍ਰੀ ਗੁਰੂ ਰਾਮ ਦਾਸ ਜੀ ਦੇ ਪਿਤਾ 
“ਕਵਿ ਕਲ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ । ”” 





877 


- ਸਵ ੪, ਕਬ ੧:੧੩ (1396) 


ਹਲਦੀ, ਜ਼ਮੀਨ ਵਿਚ ਹੋਣ ਵਾਲੀ ਇਕ ਗੰਡੀ ਜਿਸ ਦਾ ਰੰਗ ਪੀਲਾ ਹੁੰਦਾ ਹੈ, ਅੰਸ਼ਧੀ 
ਤੇ ਦਾਲ ਸਬਜ਼ੀ ਵਿਚ ਵਰਤੀ ਜਾਂਦੀ ਹੈ। 
“ਕਬੀਰ ਹਰਦੀ ਪੀਅਰੀ ਚੂੰਨਾਂ ਉਜਲ ਭਾਇ। ”” 


- ਸਲੋ ਕਬ, ੫੬:੧ (1367) 


ਹਰਦੁਆਰੈ --- ਹਰਿ (ਪ੍ਰਭੁ) ਦੇ ਦੁਆਰ/ਦਰ ਉਤੇ 
“ਜਨ ਨਾਨਕੁ ਸਰਣਿ ਪਇਆ ਹਰਿਦੁਆਰੈ ਹਰਿ ਭਾਵੈ ਲਾਜ ਰਖਾਇਦਾ। ”? 
- ਮਾਰੂ ੫, ਸੋਲਾ ੫, ੧੬:੩ (1076) 


(1) ਨਾਸ ਕਰਨ ਵਾਲਾ, ਦੂਰ ਕਰਨ ਵਾਲਾ 
“ਭਗਤ ਜਨ ਭੈ ਹਰਨ ਪਰਮਾਨੰਦ ਕਰਹੁ ਨਿਦਾਨ। ”” 
- ਆਸਾ ਰਵਿ, ੧, ੪:੨ (486) 
“ਹਰਨ ਧਰਨ, ਪੁਨ ਪੁਨਹ ਕਰਨ। ” (ਮਾਰਨ ਵਾਲਾ) 
- ਰਾਮ ੫, ੫੯, ੧੧ (901) 
(2) ਨਾਸ ਕਰਨਾ 
“ਹਰਨ ਭਰਨ ਜਾ ਕਾ ਨੇੜੁ ਫੋਰੁ।”” 
- ਗਉ ੫. ਸੁਖ ੧੬, ੨:੩ (284) 
(3) ਚੁਰਾ ਲੈਣ/ਲੁਟ ਲੈਣ ਵਾਲਾ 
“ਬਿੰਦਾਬਨ ਮਨ ਹਰਨ ਮਨੋਹਰ ਕ੍ਰਿਸਨ ਚਰਾਵਤ ਗਾਊ ਰੇ । ” 
- ਗਉਂ ਕਬ, ੬੬, ੨:੧ (338) 
(ਜੀਵ ਰੂਪੀ) ਹਿਰਨ, ਮ੍ਰਿਗ 
“ਕਬੀਰ ਹਰਨਾ ਦੁਬਲਾ ਇਹੁ ਹਰੀਆਰਾ ਤਾਲੂ। ” 
੍‌੍ - ਸਲੋ ਕਬ, ੫੩੧੧ (1367) 


ਹਰਨਾਇ ---- ਹਰਿ ਦੇ ਨਾਮ ਵਿਚ 
“ਮਨੂ ਤਨੁ ਸੁਧੁ ਜਪਤ ਹਰਿ ਨਾਇ। ? 
- ਗਉ ੫. ਥਿਤੀ ੧੧:੬ (299) 


- ਗੋਂਡ ਨਾਮ, ੫, ੨:੧ (874) 


- ਬਸੰ ਕਬ, ੪, ੪:੪ (1194) 
“ਪ੍ਰਹਿਲਾਦੁ ਜਨੁ ਹਰਨਾਖਿ ਪਕਰਿਆ ਹਰਿ ਰਾਖਿ ਲੀਓ ਤਰਾਇਆ। ” 
- ਮਾਲੀ ੫, ੧, ੨:੨ (984) 
ਹਰਨਾਮੇ ---- ਹਰੀ ਦਾ ਨਾਮ ਹੀ 





878 


“ਮੈਂ ਹਰਿ ਹਰਿ ਨਾਮੁ ਵਿਸਾਹੁ ਹੈ ਹਰਿਨਾਮੇ ਹੀ ਜਤਿ ਪਤਿ। ” 
- ਸਿਰੀ ੪, ਵਣ ੧, ੫:੪ (82) 


- ਸਾਰ ਕਬ, ੧, ੧:੨ (1251) 


“ਤੁਰੇ ਪਲਾਣੇ ਪਉਣ ਵੇਗ ਹਰ ਰੰਗੀ ਹਰਮ ਸਵਾਰਿਆ। ? 

- ਆਸਾ ੧, ਵਾਰ ੧੭੧ (472) 
ਵਿਆਹੀਆਂ ਹੋਈਆਂ ਪਰਦੇਦਾਰ ਇਸੜੀਆਂ, ਹਰਮ ਵਿਚ ਰਹਿਣ ਵਾਲੀਆਂ ਇਸਤ਼ੀਆਂ 
“ਕਹਾ ਸੁ ਪਾਨ ਤੰਬੋਲੀ ਹਰਮਾ ਹੋਈਆ ਛਾਈ ਮਾਈ। ”” 

- ਆਸ ੧, ਅਸ ੧੨, ੨੩ (417) 
(“ਮਹਾਨਕੋਸ਼! ਇਸ ਦੇ ਅਰਥ “ਹਰਮ? ਦੇ ਬਹੁਵਚਨ ਕਰਦੇ ਹਨ) 
ਹਰਰੰਗੀ ---- ਹਰ ਤਰ੍ਹਾਂ ਨਾਲ, ਹਰ ਪ੍ਰਕਾਰ ਨਾਲ 
“ਤੁਰੇ ਪਲਾਣੇ ਪਉਣ ਵੇਗ ਹਰਰੰਗੀ ਹਰਮ ਸਵਾਰਿਆ। ” 

- ਆਸਾ ੧, ਵਾਰ ੧੭੧ (472) 
“ਹਰਰੰਗੀ ਤੁਰੇ ਨਿਤ ਪਾਲੀਅਹਿ ਕਿਤੇ ਕਾਮਿ ਨ ਆਈ। ”” (ਤਰ੍ਹਾਂ ਤਰ੍ਹਾਂ ਦੇ) 

- ਸੋਰ ੪, ਵਾਰ ੧੫:੩ (648) 


ਨਿਤ, ਹਮੇਸ਼ਾਂ 


“ ਬੰਦੇ ਖੋਜ ਦਿਲ ਹਰਰੋਜ ਨਾ ਫਿਰੁ ਪਰੇਸਾਨੀ ਮਾਹਿ। ”? 
- ਤਿਲ ਕਬ, ੧, ੧":੧ (727) 


(1) ਹਰੇ ਰੰਗ ਦਾ, ਸਰਸਬਜ਼, ਸਾਵਾ, ਭਾਵ ਖਿੜਿਆ ਹੋਇਆ 
“ਸੋਹੇ ਬੰਕ ਦੁਆਰ ਸਗਲਾ ਬਨੁ ਹਰਾ। ”” 
- ਬਿਲਾ ੫. ਛੰਤ ੩, ੫:੨ (847) 
(2) ਦੂਰ ਹੋ ਗਿਆ, ਮਿਟ ਗਿਆ 
“ਮੇਰੀ ਸੇਜ ਸੋਹੀ ਦੇਖਿ ਮੋਹੀ ਸਗਲ ਸਹਸਾ ਦੁਖੁ ਹਰਾ ।” 
- ਬਿਲਾ ੫. ਛੰਤ ੩, ੫:੩ (847) 
(3) ਦੂਰ ਕਰਨ/ਨਾਸ ਕਰਨ ਵਾਲਾ 
“ਕਿਲਵਿਖ ਹਰਣਾ ਨਾਮ ਪੁਨਹ ਚਰਣਾ ਨਾਮੁ ਜਮ ਕੀ ਤਾਸ ਹਰਾ। ? 
- ਰਾਮ ੫, ਛੰਤ ੨, ੨੫ (925) 
(4) ਹਿਰਨ ਦਾ ਚੰਮ 
“ਦੁਨੀਆ ਰੰਗ ਨਾ ਆਵੈ ਨੇੜੇ ਜਿਉ ਕੁਸਮ ਪਾਟੁ ਘਿਉ ਪਾਕੁ ਹਰਾ। ” 
- ਮਾਰੂ ੫, ਸੋਲਾ ੧੨, ੧੩:੩ (1084) 
(5) ਵਾਲਾ 
“ਸਿਮਰਹਿ ਸੋਈ ਨਾਮੁ ਜਖ੍ ਅਰੁ ਕਿੰਨਰ ਸਾਧਿਕ ਸਿਧ ਸਮਾਧਿ ਹਰਾ। ” (ਸਮਾਧੀ 
ਵਾਲਾ ਭਾਵ ਸਿਵਜੀ) 
- ਸਵ ੩, ੨੧੧ (1393) 





879 


“ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲ ਨ ਜਾਇ। ” (ਵਰਜਿਤ ਮਾਸ) 
- ਮਾਝ ੧, ਵਾਰ ੭ਸ, ੧, ੨੧੪ (141) 


ਹਰਾਮਖੋਰ --- ਵਰਜਿਤ ਵਸਤ ਦੇ ਖਾਣ ਵਾਲਾ, ਨਮਕ ਹਰਾਮ, ਕੀਤਾ ਨਾ ਜਾਣਨ ਵਾਲਾ ਵੇਖੋ “ਹਰਾਮ? 
“ਅਸੰਖ ਚੋਰ ਹਰਾਮਖੋਰ । ”” 
- ਜਪੁ ੧, ੧੮: (4) 
ਹੋਰ ਰੂਪ: 
ਹਰਾਮਖੋਰੀ - 
“ਲੁਣੁ ਖਾਇ ਕਰਹਿ ਹਰਾਮਖੋਰੀ ਪੇਖਤ ਨੈਨ ਬਿਦਾਰਿਓ । ? 
੍‌੍ - ਮਾਰੂ ੫, ੮, ੧%:੨ (1001) 
ਹਰਾਮਖੋਰੁ - 
“ਮੈ ਕੀਤਾ ਨ ਜਾਤਾ ਹਰਾਮਖੋਰੁ । ? 
- ਸਿਰੀ ੧, ੨੯, ੪:੧ (24) 
ਹਰਾਮੀ - 
“ਲੂਣ ਹਰਾਮੀ ਨਾਨਕੁ ਲਾਲਾ ਬਖਸਿਹਿ ਤੁਧੁ ਵਡਿਆਈ। ”” (ਕੀਤਾ ਨਾ ਜਾਨਣ 
ਵਾਲਾ) 
- ਮਾਰੂ ੧, ੬, ੪੧ (991) 
“ਕਹੁ ਨਾਨਕ ਹਮ ਲੂਣ ਹਰਾਮੀ। ” 
- ਗਉ ੫, ੧੪੫, ੪:੧ (195) 
(ਇਹ ਸ਼ਬਦ ਬਸ ਦੋ ਵਾਰੀ ਹੀ ਸ੍ਹੀ ਗੁਰੂ ਗ੍ਰੰਥ ਸਾਹਿਬ ਵਿਚ ਵਰਤਿਆ ਗਿਆ ਹੈ) 


ਹਰਾਮੁ - 
“ਸਭੁ ਹਰਾਮੁ ਜੇਤਾ ਕਿਛੁ ਖਾਇ। ”” 


- ਮਾਝ ੧, ਵਾਰ ੧੦ਸ, ੧, ੧੪ (142) 


(1) ਅਯੋਗ, ਧਰਮ ਅਨੁਸਾਰ ਵਰਜਿਤ, ਵੇਖੋ “ਹਰਾਮਖੋਰ? 
(2) ਅਧਰਮੀ 
“ਤਿਨਿ ਪੁਭਿ ਮਾਰੇ ਨਾਨਕਾ ਹੋਇ ਹੋਇ ਮੁਏ ਹਰਾਮੁ । ? 
- ਗਉਂ ੫. ਵਾਰ ੨੯ਸ, ੫, ੧:੨ (315) 


- ਗੂਜ ੪, ਸੋਦ ੪, ੧":੧ (10) 
“ਹਰਿ ਧਿਆਵਹੁ ਸੰਤਹੁ ਜੀ ਸਭਿ ਦੂਖ ਵਿਸਾਰਣਹਾਰਾ। ” 
- ਆਸਾ ੪, ਸੋਪੁ ੧, ੧:੪ (10) 
“ਵਾਹੁ ਵਾਹੁ ਕਰਹਿ ਸੇ ਜਨ ਸੋਹਣੇ ਹਰਿ ਤਿਨ ਕੈ ਸੰਗਿ ਮਿਲਾਇ। ? (ਹੇ ਹਰੀ) 
- ਗੂਜ ੩, ਵਾਰ ੧੭ਸ, ੩, ੧:੪ (515) 
(2) ਹਰਾ - 
“ਦਾਵਾ ਅਗਨਿ ਰਹੇ ਹਰਿ ਬੂਟ । ”” 
- ਰਾਮ ੫. ਅਸ ੪, ੧੧ (914) 
(3) ਸਭ ਨੂੰ, ਸਾਰਿਆਂ ਨੂੰ 





880 


“ਨਾਨਕ ਜਨ ਹਰਿ ਕੀ ਸਰਣਾਈ ਹਰਿ ਭਾਵੈ ਹਰਿ ਨਿਸਤਾਰੇ । ? 
- ਗੂਜ ੪, ੩, ੪੨ (493) 

(4) ਦੂਰ ਕੀਤੀ 
“ਕਹਿ ਕਬੀਰ ਬੁਧਿ ਹਰਿ ਲਈ ਮੇਰੀ ਬੁਧਿ ਬਦਲੀ, ਸਿਧਿ ਪਾਈ। ”” 

- ਗਉਂ ਕਬ, ੭੨, ੨੨ (339) 
“ਮਨੁ ਤਨੁ ਹੋਇ ਨਿਹਾਲੁ ਪਾਪਾ ਦਹੈ ਹਰਿ। ” (ਸਾੜ ਕੇ ਦੂਰ ਕਰ ਦਿੰਦਾ ਹੈ) 

- ਮਾਰੂ ੩, ਵਾਰ ੨੦੨ (1093) 
(5) ਹਰ, ਹਰੇਕ 
“ਖਿਨੁ ਰਮ ਗੁਰ ਗਮ ਹਰਿ ਦਮ ਨਹ ਜਮ ਹਰਿ ਕੰਠਿ ਨਾਨਕ ਉਰਿਹਾਰੀ ਰੇ। ? 

- ਆਸਾ ੫. ੧੩੪, ੨੯੧ (404) 


(ਦੂਜੇ “ਹਰਿ” ਦੇ ਅਰਥ “ਹਰੀ” ਹਨ) 


“ਆਗੈ ਦੇਖਉ ਡਉ ਜਲੈ ਪਾਛੈ ਹਰਿਓ ਅੰਗੁਰੁ । ? 
ਸੇ - ਸਿਰੀ ੧, ੧੬, ੨:੧ (20) 
(2) ਹਰਾ ਹੋ ਗਿਆ 
“ਜਨ ਨਾਨਕ ਪ੍ਰੀਤਿ ਲਗੀ ਪਗ ਸਾਧ ਗੁਰ ਮਿਲਿ ਸਾਧੁ ਪਾਖਾਣੁ ਹਰਿਓ ਮਨੁ ਮੁੜਾ। ” 
___ - ਜੈਤ ੪, ੬, ੪੧੨ (698) 
ਹੋਰ ਰੂਪ: 
ਹਰਿਆ - 
“ਗੁਰ ਪਰਸਾਦਿ ਪਰਮ ਪਦੁ ਪਾਇਆ ਸੁਕੇ ਕਾਸਟ ਹਰਿਆ। ” 
ਨ - ਗੂਜ ੫, ਸੋਦ ੫, ੧੯੭੨ (10) 
“ਸਾਧ ਕਿਪਾ ਤੇ ਸੁਕਾ ਹਰਿਆ। ? 
੍‌੍ - ਮਾਝ ੫, ੨੬, ੩:੨ (102) 
(3) ਦੂਰ ਕੀਤਾ, ਨਾਸ ਕੀਤਾ, ਹੋਰ ਵੇਖੋ “ਹਰੀ” (3), “ਹਰੁ? 
“ਤਾ ਕੋ ਦੁਖੁ ਹਰਿਓ ਕਰੁਣਾਮੈ ਅਪਨੀ ਪੈਜ ਬਢਾਈ। ”” 
ਰਹ - ਮਾਰੂ ੯, ੧, ੧:੨ (1008) 


ਹੋਰ ਰੂਪ: 
ਹਰਿਆ - 
“ਸੁਖ ਨਿਧਾਨੁ ਮਿਲਿਆ ਦੂਖ ਹਰਿਆ ਕ੍ਰਿਪਾ ਕਰਿ ਪ੍ਰਭਿ ਰਾਖਿਆ। ” 


- ਰਾਮ ੫. ਛੰਤ ੩, ੨:੩ (925) 


(4) ਹਰਾ/ਜੀਵੰਤ/ਖੁਸ਼ ਹੋ ਗਿਆ 
“ਮੂੰ ਜੁਲਾਊ ਤਥਿ ਨਾਨਕ ਪਿਰੀ ਪਸੰਦੋ ਹਰਿਓ ਥੀਓਸਿ। ” 
- ਮਾਰੂ ੫, ਵਾਰ ੨੦ਸ, ੫, ੨:੨ (1101) 
ਹੋਰ ਰੂਪ: 
ਹਰਿਆ - 
“ਸੋਈ ਮਉਲਾ ਜਿਨਿ ਜਗੁ ਮਉਲਿਆ, ਹਰਿਆ ਕੀਆ ਸੰਸਾਰੋ। ”” 
- ਸਿਰੀ ੧, ੨੮, ੧:੧ (24) 





881 


“ਗੁਣ ਗਾਵਤ ਮਨੁ ਹਰਿਆ ਹੋਵੈ। ” (ਖੁਸ਼) 
- ਮਾਝ ੫, ੩੩, ੨:੧ (104) 
“ਮਨੁ ਤਨੁ ਸੀਤਲੁ ਸਭ ਹਰਿਆ ਹੋਆ ਵਡਭਾਗੀ ਹਰਿ ਨਾਮੁ ਧਿਆਵੈ।  (ਪੂਫੁਲਤ, 
ਖਿੜਿਆ) 
- ਗੂਜ ੪, ੬, ੧:੨ (494) 
(5) ਚੁਰਾਇਆ, ਚੁਕਿਆ 
““ਊਹੀ ਤੇ ਹਰਿਓ ਊਹਾ ਲੇ ਧਰਿਓ ਜੈਸੇ ਬਾਸਾ ਮਾਸ ਦੇਤ ਝਾਟੁਲੀ। ” 
- ਸਾਰ ੫, ੬੧, ੧੧ (1216) 
(6) ਠਗ ਲਿਆ 
“ਦਹਿ ਦਿਸ ਧਾਇ ਮਹਾ ਬਿਖਿਆ ਕਉ ਪਰ ਧਨ ਛੀਨਿ ਅਗਿਆਨ ਹਰਿਓ ਹੈ । ” 
- ਸਮੁ ੫, ੮":੩ (1388) 
(7) ਮਾਰਿਆ ਹੈ 
“ਸੁਥਰ ਚਿਤ ਭਗਤ ਹਿਤ ਭੇਖ ਧਰਿਓ ਹਰਨਾਖਸੁ ਹਰਿਓ ਨਖ ਬਿਦਾਰਿ ਜੀਉ। ” 
- ਸਵ ੪, ਗਯੰ ੭:੨ (1402) 


ਹਰਿਆ ---- (1) ਹਰਾ/ਜੀਵੰਤ ਕਰਨ ਵਾਲਾ 
“ਹਰਿ ਉਤਮੁ ਹਰਿਆ ਨਾਮੁ ਹੈ ਹਰਿ ਪੁਰਖੁ ਨਿਰੰਜਨੁ ਮਉਲਾ। ” 
- ਕਾਨ ੪, ਵਾਰ ੬੧ (1315) 
(2) ਹਰਾ ਹੋ ਗਿਆ, ਵੇਖੋ “ਹਰਿਓ” (2) 
(3) ਦੂਰ ਕੀਤਾ, ਨਾਸ ਕੀਤਾ, ਵੇਖੋ “ਹਰਿਓ” (3) 
(4) ਹਰਾ/ਜੀਵੰਤ/ਖੁਸ਼ ਹੋ ਗਿਆ, ਵੇਖੋ “ਹਰਿਓ” (4) 


ਹਰਿਆਇਓ - ਹਰਿਆੜ/ਅਵਾਰਾ ਪਸ਼ੂ, ਬਿਗਾਨਾ ਖੇਤ ਚਰਨ ਵਾਲਾ ਪਸ਼ੂ, ਹੋਰ ਵੇਖੋ “ਹਰ੍ਹਆਉ” 
“ਉਰਝਿ ਰਹਿਓ ਰੇ ਬਾਵਰ ਗਾਵਰ ਜਿਉ ਕਿਰਖੈ ਹਰਿਆਇਓ ਪਸੂਆ। ” 
- ਗਉ ੫, ੧੨੭", ੧":੨ (206) 


ਹਰਿਆਵਲਾ -- ਹਰਾ, ਸਰਸਬਜ਼ 
- ਸਲੋ ੧, ੩੦੧੧ (1412) 
ਹੋਰ ਰੂਪ: 
ਹਰਿਆਵਲੀ - 
“ਹਰਿ ਕੈ ਨਾਇ ਸਦਾ ਹਰਿਆਵਲੀ ਫਿਰ ਸੁਕੈ ਨ ਕੁਮਲਾਇ। ” (ਪ੍ਰਫੁਲਤ) 
- ਮਲਾ ੩, ਅਸ ੨, ੪:੩ (1277) 
ਹਰਿਆਵਲ - 
“ਨਾਮੁ ਜਪਤ ਮਨੁ ਤਨੁ ਹਰਿਆਵਲ ਪੁਭ ਨਾਨਕ ਨਦਰਿ ਨਿਹਾਰੇ ਜੀਉ। ” (ਖੇੜਾ) 
- ਮਾਝ ੫. ੩੬, ੪:੩ (105) 
ਹਰਿ ਹਰੇ --- (1) ਸਦਾ ਹੀ (ਭਾਵ) 
“ਹਰਿ ਹਰੇ ਹਰਿ ਗੁਣ ਗਾਵਹੁ ਹਰਿ ਗੁਰਮੁਖੇ ਪਾਏ ਰਾਮ। ” 
- ਸੂਹੀ ੩, ਛੰਤ ੫, ੧:੧ (770) 
(2) ਹਰੀ ਹਰੀ ਕਰਦੇ 





ਹਰਿਕਾਇਆ - 


ਹਰਿ ਕ੍ਰਿਪਲੇ -- 


ਹਰਿ ਗਾਲ --- 


ਹਰਿ ਗੁਣਤਾਸ 


ਹਰਿ ਗੁਨੀਆ - 


ਹਰਿਗੋਬਿੰਦ -- 


882 


“ਜੋ ਹਰਿ ਹਰੇ ਸੁ ਹੋਹਿ ਨ ਆਨਾ।” 
- ਗਉ ਕਬ, ੩੭, ੨:੧ (330) 
(3) ਹਰੀ ਨਾਮ 
“ਸਗਲ ਨਿਧਿ ਹਰਿ ਹਰਿ ਹਰੇ । ? 
- ਮਾਲੀ ੫, ੫, ੧:੩ (987) 


ਹਲਕਾਇਆ, ਹਲਕਿਆ ਹੋਇਆ (ਕੁਤੇ ਵਾਂਗ), ਪਾਗਲ ਹੋਇਆ 
“ਪਰ ਧਨ ਪਰ ਤਨ ਪਰ ਤੀ ਨਿੰਦਾ ਅਖਾਧਿ ਖਾਹਿ ਹਰਕਾਇਆ। ”? 
- ਆਸਾ ੫, ੧੨੫, ੩੧ (402) 


ਹਰੀ ਦੀ ਕਿਪਾ 
“ਰਾਮ ਨਾਮੁ ਜਪਿਓ ਗੁਰ ਬਚਨੀ ਹਰਿ ਧਾਰੀ ਹਰਿ ਕਿਪਲੇ। ” 
- ਨਟ ੪, ੨, ੧%:੨ (975) 
ਹਰੀ ਦੀਆ ਗੱਲਾਂ 
“ਕੋਈ ਆਨਿ ਸੁਨਾਂਵੈ ਹਰਿ ਕੀ ਹਰਿ ਗਾਲ। ”? 
- ਨਟ ੪, ੯, ੧":੧ (977) 


ਗੁਣਾਂ ਦੇ ਖਜ਼ਾਨੇ ਹਰਿ 
“ਜਨ ਨਾਨਕ ਕਰੇ ਕਰਾਇਆ ਸਭੁ ਕੋ ਜਿਉ ਭਾਵੈ ਤਿਵ ਹਰਿ ਗੁਣਤਾਸੁ । ” 
- ਰਾਮ ੩, ਵਾਰ ੭ਸ, ੩, ੨:੮ (949) 


ਹਰੀ ਦੇ ਗੁਣ ਗਾਉਣੇ 
“ਆਚਾਰ ਬਿਉਹਾਰ ਜਾਤਿ ਹਰਿ ਗੁਨੀਆ। ” 
- ਟੋਡੀ ੫, ੧੭, ੩:੧ (715) 


ਗੁਰੂ ਅਰਜਨ ਸਾਹਿਬ ਦੇ ਸਪੁੱਤਰ ਸਿੱਖਾਂ ਦੇ ਛੇਵੇ ਗੁਰੂ (1595-1644), 37 ਵਰੇ 10 
ਮਹੀਨੇ 3 ਦਿਨ ਗੁਰਗੱਦੀ ਤੇ ਰਹੇ। ਅਕਾਲ ਤਖਤ ਦੀ ਉਸਾਰੀ 1608 ਵਿਚ ਹਰਿਮੰਦਰ 
ਸਾਹਿਬ ਦੇ ਸਾਹਮਣੇ ਕਰ ਮੀਰੀ ਪੀਰੀ ਦੀ ਪ੍ਰਥਾ ਨੂੰ ਪੱਕਿਆਂ ਕੀਤਾ ਸ਼ਾਹਜਹਾਨ ਦੀਆਂ 
ਫੌਜਾਂ ਨਾਲ 4 ਵਾਰ ਯੁੱਧ ਕਰ ਫਤਹਿ ਪ੍ਰਾਪਤ ਕੀਤੀ। ਆਪ ਜੀ ਦੇ ਪੰਜ ਸਪੁੱਤਰ (ਬਾਬਾ 
ਗੁਰਦਿਤਾ, ਸੂਰਜ ਮਲ, ਅਣੀ ਰਾਇ, ਅਟਲ ਰਾਇ ਤੇ ਗੁਰੂ ਤੇਗ ਬਹਾਦਰ) ਤੇ ਇਕ 
ਪੁੱਤਰੀ ਬੀਬੀ ਬੀਰੋ ਜੀ ਸਨ। 
“ਵਡੀ ਆਰਜਾ ਹਰਿ ਗੋਬਿੰਦ ਕੀ ਸੂਖ ਮੰਗਲ ਕਲਿਆਣ ਬੀਚਾਰਿਆ। ” 

- ਬਿਲਾ ੫, ੨੩, ੧":੨ (807) 
ਹੋਰ ਰੂਪ: 
ਹਰਿ ਗੋਬਿੰਦੁ - 
“ਹਰਿ ਗੋਬਿੰਦੁ ਰਖਿਓ ਪਰਮੇਸਰਿ ਅਪੁਨੀ ਕਿਰਪਾ ਧਾਰਿ। ? 

- ਗੂਜ ੫, ੨੪, ੧੧ (500) 


(1) ਗੁਰੂ ਹਰਿਗੋਬਿੰਦ ਸਾਹਿਬ, ਵੇਖੋ “ਹਰਿਗੋਬਿੰਦ” 
(2) ਪ੍ਰਭੂ, ਪ੍ਰਤਿਪਾਲਕ ਹਰੀ 
“ਘਟਿ ਘਟਿ ਹਰਿਗੋਬਿੰਦੁ ਗਾਜੇ ਰਾਮ। ? 


- ਵਡ ੫. ਛੰਤ ੩, ੪:੨ (578) 





883 


ਹਰਿਗੋਵਿਦੁ -- ਗੁਰੂ ਹਰਿਗੋਬਿੰਦ ਸਾਹਿਬ, ਵੇਖੋ “ਹਰਿ ਗੋਬਿੰਦ” 
“ਸਦਾ ਅਨੰਦ ਕਰਹ ਮੇਰੇ ਪਿਆਰੇ ਹਰਿ ਗੋਵਿਦੁ ਗੁਰਿ ਰਾਖਿਆ। ”” 
- ਸੋਰ ੫, ੪੬, ੨੧ (620) 
ਹੋਰ ਰੂਪ: 
ਹਰਿ ਗੋਵਿੰਦੁ - 
“ਜਪੁ ਮਨ ਗੋਵਿੰਦੁ ਹਰਿ ਗੋਵਿੰਦੁ ਗੁਣੀ ਨਿਧਾਨੁ ਸਭ ਸ੍ਰਿਸਟਿ ਕਾ ਪੁਭੋ ਮੇਰੇ ਮਨ ਹਰਿ 
ਬੋਲਿ ਹਰਿ ਪੁਰਖੁ ਅਬਿਨਾਸੀ। ”? 
- ਸਾਰ ੪, ੧੨, ੧":੧ (1202) 
ਹਰਿਚੰਦਉਰੀ - ਅੱਧ ਅਸਮਾਨ ਵਿਚ ਨਜ਼ਰ ਦੇ ਛਲਾਵੇ ਕਾਰਨ ਦਿਸਦੀ ਮਥਿਆ ਨਗਰੀ, ਭਾਵ ਧੋਖਾ 
ਦੇਣ ਵਾਲਾ ਦ੍ਰਿਸ਼। ਇਸ ਸਬੰਧੀ ਪੰਰਾਣਿਕ ਵਾਰਤਾ ਹੈ ਕਿ ਡ੍ਸ਼ੰਕੂ ਦਾ ਪੁੱਤਰ ਰਾਜਾ 
ਹਰੀਚੰਦ ਆਪਣੇ ਪੁੰਨ ਦਾਨ ਅਤੇ ਹੋਰ ਪੁੰਨ- ਕਰਮਾਂ ਕਰਕੇ ਪਰਜਾ ਸਮੇਤ ਹੀ ਸਵਰਗ 
ਨੂੰ ਗਿਆ ਪਰ ਨਾਰਦ ਮੁਨੀ ਨੇ ਛਲ ਨਾਲ ਇਸ ਤੋ ਆਪਣੀ ਉਸਤਤ ਕਰਵਾਈ ਜਿਸ 
ਕਰਕੇ ਸਵਰਗ ਵਿਚੋ ਕੱਢਿਆ ਗਿਆ। ਉਪਰੋ” ਡਿਦਿਆਂ ਡਿਗਦਿਆਂ ਇਸ ਨੇ ਆਪਣੀ 
ਭੁੱਲ ਉਪਰ ਪਛਤਾਵਾ ਕੀਤਾ ਜਿਸ ਕਰਕੇ ਆਪਣੇ ਸਾਥੀਆਂ ਸਮੇਤ ਅੱਧ ਅਸਮਾਨ ਵਿਚ 
ਹੀ ਰੁਕ ਗਿਆ। ਹੁਣ ਤੱਕ ਉਥੇ ਹੀ ਇਹ ਨਗਰ ਵਸਦਾ ਹੈ। ਇਸ ਨੂੰ ਗੰਧਰਬ ਨਗਰ 
(ਝਜਗ਼ਪਕ) ਵੀ ਕਹਿੰਦੇ ਹਨ। 
“ਦਿਸਟਿ ਦੇਖੁ ਜੈਸੇ ਹਰਿਚੰਦਉਰੀ ਇਕੁ ਰਾਮ ਭਜਨੁ ਲੈ ਲਾਹਾ। ”” 
- ਆਸਾ ੫, ੧੨੩, ੧੧੨ (402) 
““ਹਰਿਚੰਦਉਰੀ ਦੇਖਿ ਮੂਠਾ ਕੂੜੁ ਸੇਜਾ ਰਾਵਿਆ। ” (ਮਾਇਕ ਪਦਾਰਥਾਂ ਦੇ ਝੂਠੇ 
ਚਮਤਕਾਰ) 
- ਆਸਾਂ ੫. ਛੰਤ ੧੧, ੨:੪ (460) 
ਹੋਰ ਰੂਪ: 
ਹਰਚੰਦਉੜੀ - 
“ਪੇਖੁ ਹਰਿਚੰਦਉਰੜੀ ਅਸਥਿਰੁ ਕਿਛੁ ਨਾਹੀ। ” 
- ਆਸਾ ੫, ਛੰਤ ੧੩, ੪:੧ (461) 
ਹਰਿਚਰਾਨੈ _-- ਹਰਿ ਦੇ ਚਰਨ 
“ਜਨ ਨਾਨਕ ਕਉ ਹਰਿ ਕਿਪਾ ਕਰਿ ਦੀਜੈ ਸਦ ਬਸਹਿ ਰਿਦੈ ਮੋਹਿ ਹਰਿਚਰਾਨੈ । ” 
- ਕਲਿ ੪, ੫, ੪:੨ (1321) 
ਹਰਿਚਾਲ _--- ਹਰੀ ਨੂੰ ਮਿਲਣ ਦੀ ਰੀਤ 
“ਹਰਿ ਕਾ ਮਾਰਗੁ ਗੁਰ ਸੰਤਿ ਬਤਾਇਓ ਗੁਰਿ ਚਾਲ ਦਿਖਾਈ ਹਰਿਚਾਲ। ”” 
- ਨਟ ੪, ੯, ੧੧ (978) 


ਮਨ ਵਿਚ ਚਿੰਤਨ ਕਰਨ ਨਾਲ ਮਨ ਦੀ ਹੀ ਮੁਰਾਦ ਪੂਰੀ ਕਰਨ ਵਾਲੀ ਮਣੀ ਰੂਪੀ ਹਰੀ 
“ਸਗਲ ਭਗਤ ਜਾਚਹਿ ਸੁਖ ਸਾਗਰ ਭਵ ਨਿਧਿ ਤਰਣ ਹਰਿਚਿੰਤਾਮਣੇ । ” 

- ਕਲਿ ੪, ੭, ੧੨ (1321) 
ਹਰੀ ਜਸ ਨਾਲ 
“ਬੁਝਿ ਗਈ ਤ਼ਿਸਨਾ ਹਰਿਜਸਹਿ ਅਘਾਨੇ। ” 





884 


- ਆਸਾ ੫, ੯੨, ੧੪੩ (393) 


ਹਰਿ ਜਸੂਆ - 
“ਮਾਰਗੁ ਪ੍ਰਭ ਕੋ ਸੰਤਿ ਬਤਾਇਓ ਦ੍ਿੜੀ ਨਾਨਕ ਦਾਸ ਭਗਤਿ ਹਰਿ ਜਸੂਆ। ” 

- ਗਉਂ ੫, ੧੨੭", ੪:੨ (206) 
(1) ਹਰੀ ਦਾ ਦਾਸ/ਸੇਵਕ/ਭਗਤ 


“ਹਰਿਜਨ ਕੇ ਵਡ ਭਾਗ ਵਡੇਰੇ ਜਿਨ ਹਰਿ ਹਰਿ ਸਰਧਾ ਹਰਿ ਪਿਆਸ। 
- ਗੂਜ ੪, ੪, ੨੧ (10) 


“ਹਰਿਜਨ ਲੀਨੇ ਪ੍ਰਭੂ ਛਡਾਇ। ”” 


- ਆਸਾ ੫. ੩੧, ੧":੧ (378) 
“ਹਰਿਜਨ ਪ੍ਰਭੁ ਰਲਿ ਏਕੋ ਹੋਏ ਹਰਿਜਨ ਪੁਭੁ ਏਕ ਸਮਾਨਿ ਜੀਉ। ” 
- ਆਸਾ ੪, ਛੰਤ ੧੩, ੩੫” (447) 
ਹੋਰ ਰੂਪ: 
ਹਰਿ ਜਨਹ - 
“ੈਜ ਰਾਖਹੁ ਹਰਿ ਜਨਹ ਕੇਰੀ ਹਰਿ ਦੇਹੁ ਨਾਮੁ ਨਿਰੰਜਨੋ। ” 
- ਰਾਮ ਸੁੰਦ, ਸਦ ੨:੩ (923) 
ਹਰਿ ਜਨਾ - 
““ਸਿਮਰਹਿ ਖਾਣੀ ਸਿਮਰਹਿ ਬਾਣੀ ਸਿਮਰਹਿ ਸਗਲੇ ਹਰਿ ਜਨਾ। ? 
- ਮਾਰੂ ੫, ਸੋਲਾ ੮, ੨:੩ (1079) 
ਹਰਿ ਜਨਾਂ - 
“ਸਾਦੁ ਆਇਆ ਤਿਨ ਹਰਿ ਜਨਾਂ ਚਖਿ ਸਾਧੀ ਡਿਠਾ। ”” 
- ਗਉਂ ੫. ਵਾਰ ੧੩੨ (321) 
ਹਰਿ ਜਨਿ - 
“ਤਿਉ ਹਰਿਜਨਿ ਹਰਿ ਧਨੁ ਸੰਚਿਆ ਹਰਿ ਖਰਚੁ ਲੈ ਜਾਇ। ”” 
- ਗਉਂ ੪, ੪੭, ੩:੩ (166) 
ਹਰਿ ਜਨੀ - 
“ਓਪਤਿ ਪਰਲਉ ਪ੍ਰਭ ਤੇ ਹੋਵੈ ਇਹ ਬੀਚਾਰੀ ਹਰਿ ਜਨੀ। ? 
- ਬਸੰ ੫, ੨੧, ੨:੧ (1186) 
ਹਰਿ ਜੰਨੀ - 
“ਬਿਨੁ ਹਰਿ ਨਾਂਵੈ ਕੋ ਮਿਤਯੂ ਨਾਹੀ ਵੀਚਾਰਿ ਡਿਠਾ ਹਰਿ ਜੰਨੀ। ? 
- ਵਡ ੪, ਵਾਰ ੧੨੩ (590) 
ਹਰਿ ਜਨੁ - 
“ਤਿਉ ਹਰਿ ਜਨੁ ਹਰਿ ਹਰਿ ਜਪੁ ਕਰੇ ਹਰਿ ਅੰਤਿ ਛਡਾਇ। ”” 
- ਗਉ ੪, ੪੭, ੧:੩ (166) 
(2) ਹਰੀ ਦੇ ਬੰਦਿਓ 
“ਮਨ ਕੀ ਮਤਿ ਤਿਆਗਹੁ ਹਰਿਜਨ ਹੁਕਮੁ ਬੂਝਿ ਸੁਖੁ ਪਾਈਐ ਰੇ। ” 
- ਗਉਂ ੫, ੧੩੭", ੧:੧ (209) 
“ਮਨ ਕੀ ਮਤਿ ਤਿਆਗਹੁ ਹਰਿਜਨ ਏਹਾ ਬਾਤ ਕਠੈਨੀ। ” 





885 


- ਬਿਲਾ ੪, ੫, ੩:੧ (800) 
ਹੋਰ ਰੂਪ:- 
ਹਰਿ ਜਨਹੁ - 
“ਗਾਉ ਮੰਗਲੋ ਨਿਤ ਹਰਿ ਜਨਹੁ ਪੁੰਨੀ ਇਛ ਸਬਾਈ ਰਾਮ। ? 
- ਸੂਹੀ ੫, ਛੱਤ ੫, ੪:੧ (780) 


- ਜੈਤ ੯, ੨, ੧2੧ (703) 
ਹਰਿ ਦਾ ਦਾਸ/ਭਗਤ/ਸੇਵਕ 
“ਜਿਨ ਹਰਿ ਧਿਆਇਆ ਤਿਨ ਹਰਿ ਪਾਇਆ ਮੇਰਾ ਸੁਆਮੀ ਤਿਨ ਕੇ ਚਰਣ ਮਲਹੁ 
ਹਰਿ ਦਸਨਾ। ” 
- ਗੋਂਡ ੪, ੩, ੨੨ (860) 
ਹਰ ਸ੍ਰਾਸ ਨਾਲ, ਸ੍ਹਾਸ ਸਾਸ 
“ਖਿਨੁ ਰਮ ਗੁਰ ਗਮ ਹਰਿ ਦਮ ਨਹ ਜਮ ਹਰਿ ਕੰਠਿ ਨਾਨਕ ਉਰਿ ਹਾਰੀ ਰੇ । ” 
- ਆਸਾ ੫. ੧੩੪, ੨੯੧ (404) 
ਹਰੀ ਦੀ ਦਰਗਾਹ ਵੇਖੇ “ਹਰਿ ਦਰਿ? 
“ਜਨ ਨਾਨਕ ਕਉ ਸਭ ਸੋਝੀ ਪਾਈ ਹਰਿ ਦਰ ਕੀਆ ਬਾਤਾ ਆਖਿ ਸੁਣਾਏ । ? 
- ਗਉਂ ੫. ਵਾਰ ੧੫ ਸ, ੪, ੧:੮ (308) 
(1) ਪ੍ਰਭੂ/ਹਰਿ ਦਾ ਦੀਦਾਰ 
“ਹਰਿ ਦਰਸਨ ਕੰਉ ਮਨੁ ਲੋਚਦਾ ਨਾਨਕ ਪਿਆਸ ਮਨਾ। ”” 
- ਮਾਝ ੫. ਬਾਰਾ ੨:੮ (133) 


ਹੋਰ ਰੂਪ: 
ਹਰਿ ਦਰਸਨਿ - 
“ਮੇਰੀ ਸਰਧਾ ਪੂਰਿ ਜਗਜੀਵਨ ਦਾਤੇ ਮਿਲਿ ਹਰਿ ਦਰਸਨਿ ਮਨੁ ਭੀਜੈ ਜੀਉ। ” 
- ਮਾਝ ੪, ੪, ੧੩ (95) 


ਹਰਿ ਦਰਸਨੁ - 
“ਮੁੰਧ ਇਆਣੀ ਪੇਈਅੜੈ ਕਿਉ ਕਰਿ ਹਰਿ ਦਰਸਨੁ ਪਿਥੈ। ? 
- ਸਿਰੀ ੪, ਛੰਤ ੧, ੧:੧ (78) 
“ਹਉ ਬਿਸਮੁ ਭਈ ਜੀ ਹਰਿ ਦਰਸਨੁ ਦੇਖਿ ਅਪਾਰਾ। ” 
- ਸੂਹੀ ੫, ਛੰਤ ੧੧, ੨:੧ (784) 
ਹਰਿ ਦਰਸਨੋ - 
“ਹਰਿ ਦਰਸਨੋ ਦਿਖਾਵਹੁ ਮੋਹਿ ਤੁਮ ਬਤਾਵਹੁ । ”” 
- ਆਸਾ ੫, ੧੫੩, ੨੪ (408) 
(2) ਹਰਿ ਬਾਰੇ ਚਿੰਤਨ ਦਾ ਸ਼ਾਸਤਰ 
“ਹਰਿ ਦਰਸਨ ਪ੍ਰਾਨ ਅਧਾਰਾ। ” 
- ਸੋਰ ੫, ੫੮, ੪੧੧ (623) 





886 


“ਹਰਿ ਦਰਸਨ ਕੇ ਜਨ ਮੁਕਤਿ ਨ ਮਾਂਗਹਿ ਮਿਲਿ ਦਰਸਨ ਡਿਪਤਿ ਮਨੁ ਧੀਜੈ । ”” 
- ਕਲਿ ੪, ਅਸ ੨, ੧੨ (1324) 


ਹੋਰ ਰੂਪ:- 


ਹਰਿ ਦਰਸਨੁ - 
“ਹਰਿ ਦਰਸਨੁ ਪਾਵੈ ਵਡਭਾਗਿ। ” 


- ਆਸਾ ੩, ੪੦, ੧੯੧ (360) 
ਹਰੀ ਦੇ ਦਰਸਨ#ਦੀਦਾਰ 
“ਚਿਤਵਨਿ ਚਿਤਵਉ ਪ੍ਰਿਅ ਪ੍ਰੀਤਿ ਬੈਰਾਗੀ ਕਦਿ ਪਾਵਉ ਹਰਿ ਦਰਸਾਈ। ”” 
- ਸਾਰ ੫, ੧੫, ੧:੧ (1207) 
ਹਰੀ ਦੇ ਦਰਸਨ#ਦੀਦਾਰ 
“ਇਉ ਪਾਵਹਿ ਹਰਿ ਦਰਸਾਵੜਾ ਨਹ ਲਗੈ ਤਤੀ ਵਾਉ ਜੀਉ। ” 
- ਸੂਹੀ ੫, ਕੁਚ ੩:੯ (763) 
ਹਰੀ ਦੇ ਦਰਸ਼ਨਾਂ ਵਿਚ 
“ਸੰਕਟ ਘੋਰ ਕਟੇ ਖਿਨ ਭੀਤਰਿ ਨਾਨਕ ਹਰਿ ਦਰਸਿ ਸਮਾਈਐ। ” 
- ਦੇਵ ੫, ੨੨, ੨੨ (532) 
ਹੋਰ ਰੂਪ: 
ਹਰਿ ਦਰਸੁ - 
“ਨਾਨਕੁ ਜੰਧੈ ਪਤਿਤ ਪਾਵਨ ਹਰਿ ਦਰਸੁ ਪੇਖਤ ਨਹ ਸੰਤਾਪ। ”” 
- ਆਸਾ ੫, ਛੰਤ ੧੪, ੩:੬ (462) 
ਰੱਬੀ ਦਰਗਾਹ, ਰੱਬੀ ਦਰਬਾਰ 
“ਮਿਲਿ ਪ੍ਰੀਤਮ ਸਚੇ ਗੁਣ ਗਾਵਹਿ ਹਰਿ ਦਰਿ ਸੋਭਾ ਪਾਵਣਿਆ। ”” 
- ਮਾਝ ੩, ਅਸ ੭, ੩:੩ (113) 
“ਨਾਨਕ ਤੇ ਹਰਿ ਦਰਿ ਪੈਨਾਇਆ ਮੇਰੀ ਜਿੰਦੁੜੀਏ ਜੋ ਗੁਰਮੁਖਿ ਭਗਤਿ ਮਨੁ ਲਾਵੈ 
ਰਾਮ। ” 
- ਬਿਹਾ ੪, ਛੰਤ ੪, ੪:੪ (540) 


ਪਰਮਾਤਮਾ ਦਾ ਦਰਵਾਜਾ, ਹਰੀ ਦਾ ਦੁਆਰ ਭਾਵ ਸਾਧ ਸੰਗਤ 
“ਹਰਿ ਦਰੁ ਸੇਵੇ ਅਲਖ ਅਭੇਵੇ ਨਿਹਚਲੁ ਆਸਣੁ ਪਾਇਆ। ” 
- ਸਿਰੀ ੫, ਛੰਤ ੨, ੩:੩ (79) 
ਹੋਰ ਰੂਪ: 
ਹਰਿ ਦਰੇ - 
“ਹਰਿ ਦਰੇ ਹਰਿਦਰਿ ਸੋਹਨਿ ਤੇਰੇ ਭਗਤ ਪਿਆਰੇ ਰਾਮ। ”? 


- ਆਸਾ ੫. ਛੰਤ ੨, ੩੧ (453) 


ਪ੍ਰਭੂ/ਹਰੀ ਦਾ ਸੇਵਕ/ਭਗਤ 
“'ਬਿਨਵੰਤਿ ਨਾਨਕ ਸਦਾ ਜਾਗਹਿ ਹਰਿ ਦਾਸ ਸੰਤ ਪਿਆਰੇ। ”” 
- ਆਸਾ ੫, ਛੰਤ ੧੦, ੧੬ (459) 





887 


ਹੋਰ ਰੂਪ: 
ਹਰਿ ਦਾਸਨ - 
“ਹਰਿ ਦਾਸਨ ਕੋ ਦਾਸੁ ਸੁਖੁ ਪਾਏ। ? 
- ਗਉ ੩, ਅਸ ੮, ੩:੧ (233) 
ਹਰਿ ਦਾਸਨਿ - 
“ਇਕੁ ਦਾਨੁ ਮੰਗੈ ਨਾਨਕੁ ਵੇਚਾਰਾ ਹਰਿ ਦਾਸਨਿ ਦਾਸੁ ਕਰਾਈ। ”” 
- ਸੂਹੀ ੪, ਅਸ ੧, ੨੪੨੧ (758) 
ਹਰਿ ਦਾਸਾ - 
“ਹਰਿ ਦਾਸਾ ਕਾ ਦਾਸੁ ਹੋਇ ਪਰਮ ਪਦਾਰਥੁ ਤਿਸੁ । ? 
- ਬਿਲਾ ੪, ਵਾਰ ੧੨ਸ, ੩, ੨੪ (854) 
ਹਰਿ ਦਾਸੁ - 
“ਨਾਨਕ ਜਨੁ ਹਰਿ ਦਾਸੁ ਕਹਤੁ ਹੈ ਵਡਭਾਗੀ ਹਰਿ ਹਰਿ ਧਿਆਇਆ। ”” 
- ਵਡ ੪, ਘੋੜੀ ੨, ੩:੬ (576) 
ਹੇ ਹਰੀ ਦਾਤੇ 
“ਹਰਿ ਦਾਤੜੇ ਮੇਲਿ ਗੁਰੁ ਮੁਖਿ ਗੁਰਮੁਖਿ ਮੇਲਸਾ। ”” 
ਰਹ - ਆਸਾ ੪, ਛੰਤ ੨੧, ੬੩ (452) 
ਹਰ ਰੋਜ਼, ਨਿਤ 
“ਹਰਿ ਦਿਨੁ ਹਰਿ ਸਿਮਰਨੁ ਮੇਰੇ ਭਾਈ। ”” 
- ਗਉਂ ੫, ੧੪੬, ੧":੧ (195) 


ਮਾਲਕ ਹਰੀ/ਪ੍ਰਭੂ, ਹੋਰ ਵੇਖੋ “ਹਰਿਧਨੀ” 
“ਜਿਤੁ ਮਿਲਿ ਹਰਿ ਨਾਮੁ ਧਿਆਇਆ ਹਰਿ ਧਣੀ। ” 
- ਗਉ ੪, ੪੩, ੧:੨ (165) 


ਹਰਿ-ਨਾਮ-ਧਨ, ਹਰਿ ਨਾਮ ਸਿਮਰਨ ਧਨ ਵੇਖੋ “ਹਰਿਧਨੁ ? 
“ਹਰਿ ਧਨ ਕੋ ਵਾਪਾਰੀ ਪੁਰਾ। ? 
੍‌ - ਗਉ ੫, ੧੪੩, ੧":੧ (194) 
“ਹਰਿ ਧਨ ਕੇ ਭਰਿ ਲੇਹੁ ਭੰਡਾਰ। ? 
- ਗਉ ੫. ਸੁਖ ੨੪, ੧:੯ (295) 


ਮਾਲਕ ਹਰੀ 
“ਸਾਲਾਹਿਹੁ ਸਚੁ ਸਭ ਊਪਰਿ ਹਰਿ ਧਨੀ। ”” 
- ਤਿਲੰ ੪, ੧, ੧":੧ (723) 


ਹਰਿ-ਸਿਮਰਨ, ਹਰਿਨਾਮ-ਸਿਮਰਨ, ਹਰਿ ਨਾਮ 
“ਹਰਿ ਭਗਤਾ ਹਰਿ ਧਨੁ ਰਾਸਿ ਹੈ ਗੁਰ ਪੂਛਿ ਕਰਹਿ ਵਾਪਾਰੁ । ” 
- ਸਿਰੀ ੩, ੩੯, ੧:੧ (28) 
“ਹਰਿ ਧਨੁ ਜਾ ਕੈ ਗ੍ਰਿਹਿ ਵਸੈ। ” (ਹਰਿਨਾਮ ਜਿਨ੍ਹਾਂ ਦੇ ਹਿਰਦੇ ਵਿਚ ਵਸਦਾ ਹੈ) 
- ਗਉ ੫, ੧੪੭", ੪:੧ (212) 
“ਇਸੁ ਜੁਗ ਮਹਿ ਭਗਤੀ ਹਰਿ ਧਨੁ ਖਟਿਆ ਹੋਰੁ ਸਭੁ ਜਗਤੁ ਭਰਮਿ ਭੁਲਾਇਆ। ”” 
(ਹਰਿ-ਨਾਮ ਰੂਪੀ ਧਨ) 





888 


- ਬਿਲਾ ੪, ਵਾਰ ੮ਸ, ੩, ੧:੧ (352) 
ਹੋਰ ਰੂਪ: 
ਹਰਿ ਧਨੈ - 
“ਹਰਿ ਧਨੁ ਰਤਨੁ ਜਵੇਹਰੁ ਮਾਣਕੁ ਹਰਿ ਧਨੈ ਨਾਲ ਅੰਮ੍ਰਿਤ ਵੇਲੈ ਵਤੈ ਹਰਿ ਭਗਤੀ 
ਹਰਿ ਲਿਵ ਲਾਈ। ” 
- ਸੂਹੀ ੪, ੧੦, ੩੨੧ (734) 
ਹਰਿ ਧਾਰੀ _-- ਹਰੀ/ਪ੍ਰਭੂ ਨੇ ਕੀਤੀ 
“ਰਾਮ ਨਾਮੁ ਜਪਿਓ ਗੁਰ ਬਚਨੀ ਹਰਿ ਧਾਰੀ ਹਰਿ ਕ੍ਰਿਪਲੇ। ” 
- ਨਟ ੪, ੨, ੧":੨ (975) 
ਹਰਿਨਗਰੀ _-- ਸਤਸੰਗ ਰੂਪੀ ਹਰੀ ਨਗਰੀ 
“ਸਤੁ ਸੰਤੋਖੁ ਧਰਮੁ ਆਨਿ ਰਾਖੇ ਹਰਿਨਗਰੀ ਹਰਿਗੁਨ ਗਾਵੈਗੋ। ” 


- ਕਾਨ ੪, ਅਸ ੫, ੩੨ (1311) 


ਹਰਿ ਨਾਉ --- ਹਰਿ ਦਾ ਨਾਂ, ਸਤਿਨਾਮ, ਵਾਹਿਗੁਰੂ 
“ਗੁਰਮਤੀ ਘਟਿ ਚਾਨਣਾ ਸਬਦਿ ਮਿਲੈ ਹਰਿ ਨਾਉ। ”” 


- ਸਿਰੀ ੩, ੪੩, ੨੩ (30) 

ਹੋਰ ਰੂਪ: 
ਹੀਰਿਨਾਇ - 
“ਨਾਨਕ ਨਿਰਮਲ ਊਜਲੇ ਜੋ ਰਾਤੇ ਹਰਿਨਾਇ। ” (ਹਰਿ ਨਾਮ ਵਿਚ) 

- ਸਿਰੀ ੧, ਅਸ ੭, ੮:੩ (57) 
ਹਰਿਨਾਇਓ - 
“ਕਹੁ ਨਾਨਕ ਅਗਮ ਅਗਮ ਹੈ ਠਾਕੁਰ ਭਗਤ ਟੇਕ ਹਰਿਨਾਇਓ। ” 

- ਗਉਂ ੫, ੧੩੬", ੪:੨ (209) 
ਹਰਿਨਾਇਆ - 
“ਦੀਨ ਦਇਆਲ ਕ੍ਰਿਪਾਲ ਪੁਭ ਠਾਕੁਰ ਭਗਤ ਟੇਕ ਹਰਿਨਾਇਆ। ” 

- ਆਸਾ ੫, ੧੨੫, ੪੧੨ (402) 
ਹਰਿਨਾਈ 


“ਮੇਰੇ ਪਰ੍ਭ ਕਿਰਪਾ ਜਲੁ ਦੇਵਹੁ ਹਰਿਨਾਈ। ” 
- ਸੋਰ ੪, ੮, ੧":੧ (607) 
ਹਰਿਨਾਏ - 
“ਸੂਖ ਸਹਜ ਆਨੰਦ ਹਰਿਨਾਏ। ” (ਹਰਿ ਨਾਮੁ ਦੁਆਰਾ) 
- ਗੋਂਡ ੫, ੬, ੪:੪ (864) 
ਹਰਿਨਾਹੁ ---- ਮਾਲਕ ਹਰੀ, ਹਰੀ-ਪਤੀ 
“ਆਆਸਾੜੁ ਤਪੰਦਾ ਤਿਸੁ ਲਗੈ ਹਰਿਨਾਹੁ ਨ ਜਿੰਨਾ ਪਾਸਿ। ” 
- ਮਾਝ ੫, ਬਾਰਾ ੫:੧ (134) 
“ਜਾ ਕੈ ਗ੍ਰਹਿ ਹਰਿਨਾਹੁ ਸੁ ਸਦ ਹੀ ਰਾਵਏ। ? (ਹਰਿ ਵਰਗਾ ਪਤੀ) 
- ਆਸਾ ੫, ੭, ੧੧੨ (457) 





889 


- ਗਉ ੫. ਸੁਖ ੬, ੮:੯ (271) 


ਹਰਿਨਾਮ ---- ਹਰੀ ਦਾ ਨਾਮ, ਸਤਿਨਾਮ, ਵਾਹਿਗੁਰੂ 
“ਖੜਿ ਦਰਗਹ ਪੈਨਾਈਐ ਮੁਖਿ ਹਰਿਨਾਮ ਨਿਵਾਸੁ। ? 


- ਸਿਰੀ ੧, ੧੮, ੩:੩ (21) 
ਹੋਰ ਰੂਪ: 
ਹਰਿਨਾਮਨੋ - 
“ਮਨ ਧਰ ਤਰਬੇ ਹਰਿਨਾਮਨੋ। ” 
- ਗਉਂ ੫, ੧੪੦", ੧”:੧ (210) 
ਹਰਿਨਾਮਾ - 
““ਸਤਗੁਰਿ ਮਿਲਿਐ ਧਨੁ ਪਾਇਆ ਹਰਿਨਾਮਾ ਰਿਦੈ ਸਮਾਲਿ। ” (ਹਰਿਨਾਮ ਨੂੰ) 
- ਸਿਰੀ ੩, ੪੭ ੩੩ (32) 
“ਗੁਣ ਨਿਧਾਨ ਅੰਮ੍ਰਿਤ ਹਰਿਨਾਮਾ ਹਰਿ ਧਿਆਇ ਧਿਆਇ ਸੁਖੁ ਪਾਇਆ ਜੀਉ। ”? 
(ਹਰਿ ਨਾਮ) 
- ਮਾਝ ੫, ੩੨, ੧੩ (103) 
ਹਰਿਨਾਮਾਂ - 
“ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿਨਾਮਾਂ ਮਨਿ ਮੰਤੁ। ? 
- ਗਉਂ ੫. ਵਾਰ ੮ਸ, ੫. ੧:੧ (319) 
ਹਰਿਨਾਮਿ - 
“ਹਰਿ ਕੀ ਮੈ ਭੂਖ ਲਾਗੈ ਹਰਿਨਾਮਿ ਮੇਰਾ ਮਨੁ ੜਿਪਤੈ ਹਰਿ ਮੇਰਾ ਸਾਕੁ ਅੰਤਿ ਹੋਇ 
ਸਖਾਈ। ” (ਹਰਿ ਨਾਮ ਦੀ) 
- ਗੁਜ ੩, ੪, ੨੨ (490) 
ਹਰਿਨਾਮੁ - 
“ਇਹੁ ਜਨਮੁ ਪਦਾਰਥੁ ਪਾਇ ਕੈ ਹਰਿਨਾਮੁ ਨ ਚੇਤੈ ਲਿਵ ਲਾਇ। ”? 
- ਸਿਰੀ ੩, ੩੭, ੪੧ (28) 
“ਹਰਿਨਾਮੁ ਸਲਾਹਨਿ ਸਦਾ ਸਦਾ ਵਖਰੁ ਹਰਿਨਾਮੁ ਅਧਾਰੁ । ? 
- ਸਿਰੀ ੩, ੩੯, ੧, ੨ (28) 
ਹਰਿਨਾਮੇ - 
“ਜਨ ਨਾਨਕ ਨਾਮੁ ਆਧਾਰੁ ਟੇਕ ਹੈ ਹਰਿਨਾਮੇ ਹੀ ਸੁਖੁ ਮੰਡਾ ਹੇ। ” (ਹਰਿ ਨਾਮ 
ਦੁਆਰਾ) 
- ਗਉ ੪. ਸੋਹ ੪, ੪:੨ (13) 
“ਸਬਦੈ ਹੀ ਤੇ ਪਾਈਐ ਹਰਿਨਾਮੇ ਲਗੈ ਪਿਆਰੁ। ” (ਹਰਿ ਨਾਮ ਦੁਆਰਾ) 
- ਸਿਰੀ ੧, ਅਸ ੮, ੭੨ (58) 
ਹਰਿਨਾਮੈ - 
“ਹਰਿਨਾਮੈ ਤੁਲਿ ਨ ਪੁਜਈ ਜੇ ਲਖ ਕੋਟੀ ਕਰਮ ਕਮਾਇ। ? (ਹਰਿ ਨਾਮ ਦੇ) 
- ਸਿਰੀ ੧, ਅਸ ੧੪, ੨:੩ (62) 
“ਪੁੰਰੈ ਸਬਦਿ ਸਭ ਸੋਝੀ ਹੋਈ ਹਰਿਨਾਮੈ ਰਹੈ ਸਮਾਇ। ” 
੍‌੍ - ਸਿਰੀ ੩, ਅਸ ੨੪, ੧:੨ (69) 





890 


ਹਰਿਨਾਮੋ - 
“ਕਿਰਪਾ ਕਰੇ ਗੁਰ ਪਾਈਐ ਹਰਿਨਾਮੋ ਦੇਇ ਦਿੜਾਇ। ” (ਹਰਿਨਾਮ) 
- ਸਿਰੀ ੩, ੫੨, ੧੧ (33) 

“ਹਰਿਨਾਮੁ ਤਾਣੁ ਹਰਿ ਨਾਮੁ ਦੀਬਾਣੁ ਹਰਿਨਾਮੋ ਰਖ ਕਰਾਵੈ। ” (ਹਰਿਨਾਮ ਦੁਆਰਾ 
ਹੀ) 

- ਗਉ ੪, ਵਾਰ ੮ਸ, ੪, ੧:੩ (303) 
“ਹਰਿਨਾਮੁ ਪਿਤਾ ਹਰਿਨਾਮੋ ਮਾਤਾ ਹਰਿਨਾਮੁ ਸਖਾਈ ਮਿਤ ਹਮਾਰਾ। ? (ਹਰਿਨਾਮ 
ਹੀ) 


ਹਰਿਨਾਮੁ - 
“ਹਰਿਨਾਮੁੋ ਵਣੰਜੜਿਆ ਰਸਿ ਮੋਲਿ ਅਪਾਰਾ ਰਾਮ। ”? 
- ਆਸਾ ੧, ਛੰਤ ੧, ੩:੨ (436) 


- ਵਡ ੪, ਵਾਰ ੧੫:੨ (592) 


ਹਰੀ ਨਾਮ 
“ਸਤਿਗੁਰੁ ਬੋਹਿਥੁ ਹਰਿਨਾਵ ਹੈ ਕਿਤੁ ਬਿਧਿ ਚੜਿਆ ਜਾਇ। ”? 
- ਸਿਰੀ ੪, ੬੭, ੪:੧ (40) 
ਹੋਰ ਰੂਪ: 
ਹਰਿਨਾਂਵੈ - 
“ਬਿਨੁ ਹਰਿਨਾਂਵੈ ਕੋ ਮਿਤ ਨਾਹੀ ਵੀਚਾਰਿ ਡਿਠਾ ਹਰਿ ਜੰਨੀ। ? (ਹਰਿ ਨਾਮ ਦੇ) 
- ਵਡ ੪, ਵਾਰ ੧੨:੩ (590) 


ਹਰਿ ਨਾਮ ਦੌਲਤ/ਖਜਾਨਾ 
“ਧਨਾਢਿ ਆਢਿ ਭੰਡਾਰ ਹਰਿਨਿਧਿ ਹੋਤ ਜਿਨਾ ਨ ਚੀਰ। ”” 
- ਗੂਜ ੫, ਅਸ ੨, ੬:੧ (508) 


(1) ਨਿਰਲੇਪ ਹਰੀ 
“ਵਡਭਾਗੀ ਗੁਰ ਕੇ ਸਿਖ ਪਿਆਰੇ ਹਰਿਨਿਰਬਾਣੀ ਨਿਰਬਾਣ ਪਦੁ ਪਾਇਆ ।” 
- ਗੂਜ ੪, ੫, ੨:੨ (494) 
(2) ਨਿਰਬਾਨ ਪਦ ਦੇਣ ਵਾਲਾ 
“ਤਿਨ ਵਿਟਹੁ ਨਾਨਕੁ ਵਾਰਿਆ ਜੋ ਜਪਦੇ ਹਰਿਨਿਰਬਾਣੀ। ”” 
-ਕਾਨ ੪, ਵਾਰ ੧੦:੫ (1317) 


ਹਰਿ ਦਾ ਮਾਰਗ 
“ਨੀਰੁ ਨ ਸਾਕਸਿ ਬੋਰਿ ਚਲਹਿ ਹਰਿਪੰਥਿ ਪਗਿ। ”” 
-ਸਮੁ ੫, ੧੦%":੪ (1389) 


ਹੋਰ ਰੂਪ: 

ਹਰਿਪੰਥੁ - 

“ਸੋ ਸਤਿਗੁਰੁ ਦੇਖਹੁ ਇਕ ਨਿਮਖ ਨਿਮਖ ਜਿਨਿ ਹਰਿ ਕਾ ਹਰਿਪੰਥੁ ਬਤਾਇਆ। ”” 
- ਵਡ ੪, ਵਾਰ ੩:੩ (586) 


ਹਰੀ ਦੇ ਚਰਨ 





891 


“ਗੋਬਿੰਦ ਬਿਸਰੇ ਕਵਨ ਦੁਖ ਗਨੀਅਹਿ ਸੁਖੁ ਨਾਨਕ ਹਰਿਪਦ ਚੀਨ । ” (ਹਰਿ ਦੇ 
ਚਰਨਾਂ ਵਿਚ ਸਮਾ ਜਾਣ ਨਾਲ) 
- ਸਾਰ ੫, ੧੦੮, ੨੩੨ (1225) 

ਪ੍ਰਭੂ ਮਿਲਾਪ ਦੀ ਅਵਸਥਾ/ਪਦਵੀ 
““ਹਰਿਪਦੁ ਉਤਮੁ ਪਾਇਆ ਮੇਰੇ ਗੋਵਿੰਦਾ ਵਡਭਾਗੀ ਨਾਮਿ ਸਮਾਹੀ ਜੀਉ। ” 

- ਮਾਝ ੪, ੬੭, ੧੪ (173) 
ਹਰਿ ਦਾ ਪਰਤਾਪ, ਹਰਿ ਦੀ ਸ਼ੋਭਾ 
“ਐਸੀ ਸੋਭਾ ਜਨੈ ਕੀ ਜੇਵਡੁ ਹਰਿਪਰਤਾਪੈ । ”” 

- ਮਾਰੂ ੫, ਵਾਰ ੮:੭ (1097) 


ਹਰੀ ਦਾ ਮਾਰਗ 
“ਸਤਿਗੁਰਿ ਦਇਆਲਿ ਹਰਿ ਨਾਮੁ ਵਿੜਾਇਆ ਹਰਿਪਾਧਰੁ ਹਰਿ ਪਰ੍ਭ ਕੇਰਾ। ” 
- ਟੋਡੀ ੪, ੧, ੧੨ (711) 
ਮਾਲਕ ਹਰੀ, ਹਰੀ ਪਤੀ 
“ਮੰਘਿਰਿ ਮਾਹਿ ਸੋਹੰਦੀਆ ਹਰਿਪਿਰ ਸੰਗਿ ਬੈਠੜੀਆਹ। ”” 
-ਮਾਝ ੫. ਬਾਰਾ ੧੦:੧ (135) 
ਹਰਿਪੁੰਨ ---- ਹਰਿ ਨਾਮ ਦੇ ਸ਼ੁਭ ਕਰਮ 
ਹਰਿਪੁੰਨੁ ---- ਗ਼ 
“ਜਨ ਨਾਨਕ ਹਰਿਪੁੰਨੁ ਬੀਜਿਆ ਫਿਰਿ ਤੋਟਿ ਨ ਆਵੈ ਹਰਿਪੁੰਨ ਕੇਰੀ। ” 
- ਆਸਾ ੪, ਛੰਤ ੧੯, ੩:੪ (451) 
ਹਰਿਪੁਰਖ --- ਹੇ ਸਰਬ ਪਿਆਪਕ ਹਰੀ 
“ਤੁਮ ਜੈਸੇ ਹਰਿਪੁਰਖ ਜਾਨੇ ਮਤਿ ਗੁਰਮਤਿ ਮੁਖਿ ਵਡ ਵਡ ਭਾਗ ਵਡੋਨਾ । ”” 
- ਕਾਨ ੪, ਵਾਰ ੫:੪ (1315) 
ਹੋਰ ਰੂਪ: 
ਹਰਿਪੁਰਖੁ - 
“ਹਰਿਪੁਰਖੁ ਨ ਕਬਹੀ ਬਿਨਸੈ ਜਾਵੈ ਨਿਤ ਦੇਵੈ ਚੜੈ ਸਵਾਇਆ। ”? 
- ਸਿਰੀ ੪, ਛੰਤ ੧, ੫:੪ (79) 
ਹਰਿਪੂਜਾ ---- ਹਰੀ/ਪ੍ਰਭੂ ਦੀ ਪੂਜਾ 
“ਕਬੀਰ ਪਾਪੀ ਭਗਤਿ ਨ ਭਾਵਈ ਹਰਿਪੂਜਾ ਨ ਸੁਹਾਇ। ” 
- ਸਲੋ ਕਬ, ੬੮:੧ (1368) 
ਹਰਿਪੂਜੀ ---- ਹਰਿ/ਪ੍ਰਭੂ ਨਾਮ ਰੂਪੀ ਪੂੰਜੀ/ਰਾਸ 
“ਹਰਿਪੂਜੀ ਹਰਿਪੂਜੀ ਚਾਹੀ ਮੇਰੇ ਸਤਿਗੁਰ ਸਾਹਾ ਰਾਮ। ” 
- ਆਸਾ ੪, ਛੰਤ ੮, ੩੨ (442) 


ਹੋਰ ਰੂਪ: 
ਹਰਿਪੂੰਜੀ - 





892 


“ਹਰਿਪੂੰਜੀ ਸੰਚਿ ਕਰਹੁ ਬਿਉਹਾਰੁ । ” 
- ਗਉ ੫. ਸੁਖ ੧੯, ੭:੭ (289) 


ਹਰਿਪ੍ਰਭ ---- ਹਰੀ ਮਾਲਕ 
“ਜੋ ਹਰਿਪੂੁਭ ਭਾਣਾ ਸੋ ਥੀਆ ਧੁਰਿ ਲਿਖਿਆ ਨ ਮੇਟੈ ਕੋਇ। ” 
- ਸਿਰੀ ੪, ੬੮, ੩:੩ (41) 
ਹੋਰ ਰੂਪ: 
ਹਰਿਪ੍ਰਭਿ - 
“ਧੁਰਿ ਮਸਤਕਿ ਹਰਿਪੁਭਿ ਲਿਖਿਆ ਜਨ ਨਾਨਕ ਨਾਮੁ ਧਿਆਇ। ”” 
- ਸਿਰੀ ੪, ਵਣ ੧, ੩:੫ (82) 
“ਮੇਰੈ ਹਰਿਪ੍ਰਭਿ ਲੇਖੁ ਲਿਖਾਇਆ ਧੁਰਿ ਮਸਤਕਿ ਪੂਰਾ। ” 
- ਗਉ ੩, ੩੭, ੪:੧ (163) 
ਹਰਿਪ੍ਰ੍ਭੁ - 
“ਨਿਤਿ ਅਹਿਨਿਸਿ ਹਰਿਪੁ੍ਭੁ ਸੇਵਿਆ ਸਤਗੁਰਿ ਦੀਆ ਨਾਮੁ। ” 
- ਸਿਰੀ ੧, ੧੯, ੨੩ (21) 
ਹਰਿਪ੍ਭੂ - 
“ਸੋ ਦਿਨੁ ਸਫਲੁ ਗਣਿਆ ਹਰਿਪ੍ਰਭੁ ਮਿਲਾਇਆ ਰਾਮ। ”” 
੍‌੍ - ਬਿਹਾ ੫, ਛੰਤ ੭, ੫:੧ (547) 
ਹਰਿਪ੍ਰਭੋ - 
“ਇਕਤੁ ਸੇਜੈ ਹਰਿਪੁਭੋ ਰਾਮ ਰਾਜਿਆ ਗੁਰੁ ਦਸੇ ਹਰਿ ਮੇਲੇਈ। ”” 
- ਸੂਹੀ ੪, ਛੰਤ ੬, ੪:੧(776) 
ਪਿਆਰਾ ਹਰੀ 
“ਦੇਖਹੁ ਭਾਈ ਏਹੁ ਅਖਾੜਾ ਹਰਿਪ੍ਰੀਤਮ ਸਚੇ ਕਾ ਜਿਨਿ ਆਪਣੈ ਜੋਰਿ ਸਭਿ ਆਣਿ 
ਨਿਵਾਏ ।” 
- ਗਉ ੪, ਵਾਰ ੧੪ਸ, ੪, ੨:੩ (308) 


ਹੋਰ ਰੂਪ:- 
ਹਰਿਪ੍ਰੀਤਮੁ - 
ਹੱ ਦਾਸ ਗੋਬਿੰਦ ਸਰਣਾਈ ਹਰਿਪ੍ਰੀਤਮੁ ਮਨਹਿ ਸਧਾਰੋ। ”” 
- ਸੂਹੀ ੫, ਛੰਤ ੧੧, ੩:੬ (785) 


ਹਰੀ ਦਾ ਪਿਆਰ 
“ਧ੍ਰਿਗੁ ਧ੍ਰਿਗੁ ਗ੍ਰਿਹੁ ਕੁਟੰਬੁ ਜਿਤੁ ਹਰਿਪ੍ਰੀਤਿ ਨ ਹੋਇ। ” 
- ਗਉਂ ੩, ਅਸ ੮, ੫:੧ (233) 
ਹੋਰ ਰੂਪ: 
ਹਰਿਪ੍ਰੀਤੀ - 
“ਗੁਰਮੁਖਿ ਸਦਾ ਧਿਆਈਐ ਅੰਦਰਿ ਹਰਿਪ੍ਰੀਤੀ। ” 
- ਰਾਮ ੩, ਵਾਰ ੧੦:੩ (951) 


ਹਰਿਫਲੁ ---- ਹਰੀ ਨਾਮ ਰੂਪੀ ਫਲ 





893 


“ਗੁਰਮਤਿ ਹਰਿਰਸੁ ਹਰਿਫਲੁ ਪਾਇਆ ਹਰਿ ਹਰਿ ਨਾਮੁ ਉਰਧਾਰਿ। ” 
- ਆਸਾ ੧, ਛੰਤ ੪, ੨:੫ (438) 


ਗੁਰੂ ਅਰਜਨ ਸਾਹਿਬ ਦੇ ਦਰਬਾਰ ਵਿਚ ਆਉਣ ਵਾਲਾ ਇਕ ਭੱਟ ਜਿਸ ਦੇ ਸਵਯੈ ਸ੍ਰੀ 
ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ 
“ਹਰਿਬੰਸ ਜਗਤਿ ਜਸੁ ਸੰਚਰੁਉ ਸੁ ਕਵਣੁ ਕਹੈ ਸ੍ਰੀ ਗੁਰੂ ਮੁਯਉ। ? 

- ਸਵ ੫, ਹਰਿ ੧:੬ (1409) 


ਗਲ ਵਿਚ ਜੰਗਲੀ ਫੁੱਲਾਂ ਦੀ ਮਾਲਾ ਪਹਿਣਨ ਵਾਲਾ ਹਰਿ, ਵਿਸ਼ਨੂੰ, ਵਾਹਿਗੁਰੂ 
“ਜਿਨ ਕੈ ਮਸਤਕਿ ਲੀਖਿਆ ਹਰਿ ਮਿਲਿਆ ਹਰਿਬਨਮਾਲਾ। ” 
- ਮਾਲੀ ੪, ੫, ੧੧੨ (985) 


(1) ਹਰਿ ਜਸ ਦੀ ਬਾਣੀ 
“ਮਿਲਿ ਸਤਸੰਗਿ ਬੋਲੀ ਹਰਿਬਾਣੀ। ”” 
- ਮਾਝ ੪, ੪, ੨੧੧ (95) 
(2) ਗਿਆਨ 
“ਗੁਰਮੁਖਿ ਨਾਮੁ ਮਿਲੈ ਹਰਿਬਾਣੀ। ”” 
- ਆਸਾ ੩, ਅਸ ੨੪, ੩੩ (423) 
ਹਰੀ ਪ੍ਰੇਮ ਰੂਪੀ ਤੀਰ 
“ਮੇਰੈ ਮਨਿ ਤਨਿ ਪੇ੍‌ਮੁ ਲਗਾ ਹਰਿਬਾਣੁ ਜੀਉ।” 
- ਗਉਂ ੪, ੭੦, ੨੧ (175) 
ਪ੍ਰਭੂ ਦਾ ਗਿਆਨ, ਪ੍ਰਭੂ ਦੀਆਂ ਗੱਲਾਂ 


“ਸਤਿਗੁਰ ਪਾਸਿ ਹਰਿਬਾਤ ਪੂਛਹ ਜਿਨਿ ਨਾਮੁ ਪਦਾਰਥੁ ਪਾਇਆ। ” 
- ਵਡ ੪, ਛੰਤ ੪, ੧:੩ (574) 


ਹੋਰ ਰੂਪ: 
ਹਰਿਬਾਤਾ - 
“ਹਰਿਬਾਤਾ ਆਖਿ ਸੁਣਾਏ ਨਾਨਕੁ ਹਰਿ ਕਰਤੇ ਏਵੈ ਭਾਵੈ । ” 
- ਗਉਂ ੪, ਵਾਰ ੮ਸ, ੪, ੧:੯ (303) 
“ਹਮ ਪੁਛਹ ਹਮ ਪੁਛਹ ਸਤਿਗੁਰ ਪਾਸਿ ਹਰਿਬਾਤਾ ਰਾਮ। ” 
੍‌੍ ੍‌੍ - ਵਡ ੪, ਛੰਤ ੪, ੧:੨ (574) 


ਅਚਰਜ ਰੂਪ ਹਰੀ, ਵਿਸਮਾਦ ਰੂਪ ਹਰੀ 
“ਪੀਵਤ ਅਮਿਉ ਮਨੋਹਰ ਹਰਿਰਸੁ ਜਪੁ ਨਾਨਕ ਹਰਿਬਿਸਮਾਦ। ” 
- ਸਾਰ ੫, ੧੦੩, ੨੨ (1224) 

ਹਰੀ ਦੇ ਭੁਲਣ ਨਾਲ 
“ਹਰਿਬਿਸਰਤ ਸਦਾ ਖੁਆਰੀ। ? 

- ਬਿਲਾ ੫, ੨, ੧":੧ (712) 
“ਹਰਿਬਿਸਰਤ ਸਭ ਕਾ ਮੁਹਤਾਜ। ”” 

- ਬਿਲਾ ੫, ੩, ੩:੪ (802) 





ਹਰਿਬੂੰਦ ---- 


ਹਰਿੰਬੈਰਾਗੀ -- 


ਹਰਿੰਬੈਰਾਗੁ _-- 


ਹਰਿਬੋਹਿਥਿ -- 


ਹਰਿਭਗਤ --- 


ਹਰਿਭਗਤਿ _-- 


894 


ਪਿਆਰਾ, ਹਰੀ 
“ਮੈ ਹਰਿਬਿਰਹੀ ਹਰਿਨਾਮੁ ਹੈ ਕੋਈ ਆਣਿ ਮਿਲਾਵੈ ਮਾਇ। ”? 
- ਮਾਰੂ ੪, ੩, ੨:੧ (990) 


ਹਰਿ ਪ੍ਰਭੂ; ਮਰਾਠੀ ਵਿਚ ਵਿਸ਼ਨੂੰ ਨੂੰ “ਵਿੱਠਲ” ਕਹਿੰਦੇ ਹਨ। ਵਾਰਤਾ ਹੈ ਕਿ ਵਿਸ਼ਨੂੰ 
ਜੀ ਜਦੋ ਆਪਣੇ ਇਕ ਗਰੀਬ ਸੇਵਕ ਨੂੰ ਮਿਲਣ ਗਏ ਤਾਂ ਉਸ ਨੇ ਆਦਰ ਵਜੋ ਬੈਠਣ 
ਲਈ ਇਕ “ਬਿਠ” (ਇਟ) ਰੱਖੀ ਜੋ ਉਨ੍ਹਾਂ ਨੇ ਬੜੇ ਪਿਆਰ ਤੇ ਉਤਸ਼ਾਹ ਨਾਲ ਪਰਵਾਨ 
ਕੀਤੀ 
“ਦੇਖਿਉ ਤੇਰਾ ਹਰਿਬੀਠੁਲਾ । ”” 
- ਭੈਰ ਨਾਮ, ੧੦, ੧੧੨ (1165) 
ਹਰੀ ਨਾਮ ਰੂਪੀ ਸਵਾਂਤੀ ਬੂੰਦ 
“ਮਨੁ ਸੀਤਲੁ ਹੋਆ ਮੇਰੇ ਪਿਆਰੇ ਹਰਿਬੂੰਦ ਪੀਵੈ। ” 
- ਆਸਾ ੪, ਛੰਤ ੨੧, ੩੨ (452) 
ਹਰਿ ਦੇ ਨਾਮ ਵਿਚ ਮਗਨ, ਹਰੀ ਦੇ ਨਾਮ ਵਿਚ ਵੈਰਾਗਵਾਨ 
“ਨਾਨਕ ਗੁਰਮੁਖਿ ਸਦਾ ਸੁਖੁ ਪਾਵਹਿ ਅਨਦਿਨੁ ਹਰਿੰਬੈਰਾਗੀ। ”” 
- ਵਡ ੪, ਵਾਰ ੧੨ਸ, ੩, ੨੩ (590) 
ਹਰਿ ਦੇ ਵੈਰਾਗ ਵਿਚ 
“ਗੁਰਮੁਖਿ ਕਰਮ ਕਮਾਵੈ ਬਿਗਸੈ ਹਰਿੰਬੈਰਾਗੁ ਅਨੰਦੁ । ” 
- ਸਿਰੀ ੩, ੪੧, ੨੧ (29) 
ਹਰੀ ਨਾਮ ਰੂਪੀ ਜਹਾਜ਼ 
“ਹਰਿਬੋਹਿਥਿ ਚੜਿ ਵਡਭਾਗੀ ਲੰਘੇ ਗੁਰੁ ਖੇਵਟੁ ਸਬਦਿ ਤਰਾਏ । ”” 
- ਵਡ ੪, ਘੋੜੀ ੧, ੨:੪ (575) 
ਹਰੀ/ਪ੍ਰਭੂ ਦਾ ਭਗਤ, ਪਰਮੇਸ਼ਰ ਦਾ ਉਪਾਸ਼ਕ, ਹੋਰ ਵੇਖੋ “ਹਰਿਭਗਤੁ ” 


“ਹਰਿ ਕੇ ਨਾਮ ਕੇ ਵਾਪਾਰੀ ਹਰਿਭਗਤ ਹਰਿ ਜਮੁ ਜਾਗਾਤੀ ਤਿਨਾ ਨੇੜਿ ਨ ਜਾਹੁ। ” 
- ਬਿਲਾ ੪, ਵਾਰ ੭:੪ (852) 


ਹੋਰ ਰੂਪ: 


“ਹਰਿਭਗਤਾ ਹਰਿਧਨੁ ਰਾਸਿ ਹੈ ਗੁਰ ਪੂਛਿ ਕਰਹਿ ਵਾਪਾਰੁ । ” 
- ਸਿਰੀ ੩, ੩੯, ੧:੧ (28) 


ਹਰਿਭਗਤਾਂ - 
“ਹਰਿਭਗਤਾਂ ਹਰਿ ਆਰਾਧਿਆ ਹਰਿ ਕੀ ਵਡਿਆਈ। ” 
- ਗਉਂ ੪, ਵਾਰ ੩੦ਸ, ੪, ੨:੧ (316) 


(1) ਪ੍ਰਭੂ ਦੀ ਉਪਾਸ਼ਨਾ/ਭਗਤੀ 
“ਹਰਿਭਗਤਿ ਹਰਿ ਕਾ ਪਿਆਰੁ ਹੈ ਜੇ ਗੁਰਮੁਖਿ ਕਰੇ ਬੀਚਾਰੁ । ? 
- ਸਿਰੀ ੩, ੩੯, ੨੧ (28) 
“ਗੁਰਿ ਪੂਰੈ ਹਰਿ ਪਾਇਆ ਹਰਿਭਗਤਿ ਇਕ ਮੰਗਾ। ” (ਹਰਿ ਦਾ ਪ੍ਰੇਮ) 
- ਆਸਾ ੪, ਛੰਤ ੧੫, ੩:੨ (449) 





ਹਰਿ ਭਾਇ -- 


ਹਰਿਭਾਣਾ --- 


ਹਰਿਭੂਖ ---- 


895 


- ਆਸਾ ੩, ਅਸ ੨੪, ੮:੩ (423) 
(2) ਪ੍ਰਭੂ ਦੀ ਸਿਫਤ ਸਾਲਾਹ/ਜਸ/ ਵਡਿਆਈ (ਭਾਵ) 
“ਹਰਿਭਗਤਿ ਦਿੜਾਵੈ ਹਰਿਭਗਤਿ ਸੁਣੈ ਤਿਸੁ ਸਤਿਗੁਰ ਮਿਲੀਐ। ”” 
- ਗਉਂ ੪, ੫੨, ੩:੧ (168) 
(ਪਹਿਲੇ “ਹਰਿ ਭਗਤਿ” ਦਾ ਅਰਥ “ਹਰਿ ਦੀ ਉਪਾਸਨਾ? ਹੈ) 


ਹਰੀ/ਪ੍ਰਭੂ ਦਾ ਭਗਤ/ਉਪਾਸ਼ਕ, ਵੇਖੋ “ਹਰਿਭਗਤ ” 
“ਹਰਿ ਕਿਰਪਾ ਤੇ ਹੋਆ ਹਰਿਭਗਤੁ ਹਰਿ ਭਗਤ ਜਨਾ ਕੈ ਮੁਹਿ ਡਿਠੈ ਜਗਤੁ ਤਰਿਆ 
ਸਭੁ ਲੋੜੀਐ। ” 

- ਬਿਹਾ ੪, ਵਾਰ ੪:੫ (550) 
ਸਭ ਸੁੱਖਾਂ ਦਾ ਮਾਲਕ ਹਰੀ/ਪ੍ਰਭੂ, ਸਭ ਗੁਣਾਂ ਦਾ ਧਾਰਨੀ ਪ੍ਰਭੂ 
“ਹਰਿਭਗਵੰਤਾ ਤਾ ਜਨੁ ਖਰਾ ਸੁਖਾਲਾ। ” 

- ਮਾਝ ੫, ੩੭, ੧੨ (131) 
ਹਰੀ ਭਗਤ/ਉਪਾਸ਼ਕ 
“ਹਰਿ ਕੈ ਨਿਕਟਿ ਨਿਕਟਿ ਹਰਿ ਨਿਕਟਿ ਹੀ ਬਸਤੇ ਤੇ ਹਰਿ ਕੇ ਜਨ ਸਾਧੂ 


ਹਰਿਭਗਾਤ। ”” 
- ਸਾਰ ੪, ੮, ੨੧ (1200) 


ਹਰੀ ਨਾਮ ਦਾ ਖਜ਼ਾਨਾ 
“ਹਰਿਭੰਡਾਰੁ ਹਾਥਿ ਆਇਆ। ” 

- ਮਾਰੂ ੫, ੨੩, ੪:੩ (1006) 
ਹਰਿ ਦੀ ਜੋਤ, ਆਤਮਕ ਪ੍ਰਕਾਸ਼ 
“ਲੋਹ ਮਨੂਰ ਕੰਚਨੁ ਮਿਲਿ ਸੰਗਤਿ ਹਰਿ ਉਰਧਾਰਿਓ ਗੁਰਿ ਹਰਿਭਾ। ” 

- ਪੁਭਾ ੪, ੬, ੨੩੨ (1337) 
ਹਰੀ ਦਾ ਪ੍ਰੇਮ 
“ਹਰਿਭਾਉ ਲਗਾ ਬੈਰਾਗੀਆ ਵਡਭਾਗੀ ਹਰਿ ਮਨਿ ਰਾਖੁ । ? 

= ਮਾਰੂ ਉ, ੬ ੧੨੧ (997) 

ਹਰੀ ਦੇ ਪਿਆਰ ਵਿਚ 
“ਸਦਾ ਚਾਇ ਹਰਿ ਭਾਇ ਪ੍ਰੇਮ ਰਸੁ ਆਪੇ ਜਾਣਇ। ” 

- ਸਵ ੪, ਕਲ ੫:੩ (1397) 
ਹਰੀ ਦਾ ਭਾਣਾ/ਹੁਕਮ, ਜੋ ਹਰੀ ਨੂੰ ਚੰਗਾ ਲੱਗਾ 
“ਹਰਿਭਾਣਾ ਗੁਰ ਭਾਇਆ ਗੁਰੁ ਜਾਵੈ ਹਰਿਪ੍ਰਭ ਪਾਸਿ ਜੀਉ। ” 

- ਰਾਮ ਸੁੰਦ, ਸਦ ੨੧ (923) 


ਹਰਿ ਨਾਮ ਦੀ ਭੁੱਖ 





896 


“ਹਰਿ ਜਨ ਕਉ ਹਰਿਭੂਖ ਲਗਾਨੀ ਜਨੁ ੜਿਪਤੈ ਜਾ ਹਰਿਗੁਨ ਬਿਚਰੈ । ” 

- ਮਲਾ ੪, ੩, ੩੧ (1263) 
ਹਰੀ ਦੇ ਸਥਾਨ/ਦਰਬਾਰ/ਹਜੂਰੀ 
“ਗੁਰਿ ਤੁਠੈ ਪਾਈਐ ਹਰਿਮਹਲਿ ਠਾਉ। ” 

- ਬਸੰ ੧, ੭, ੩੨ (1170) 
ਹੋਰ ਰੂਪ:- 
ਹਰਿਮਹਲੂ - 
“ਗੁਰ ਸੇਵਿਐ ਹਰਿਮਹਲੁ ਪਾਇਆ ਮੇਰੀ ਜਿੰਦੁੜੀਏ ਝਖ ਮਾਰਨੁ ਸਭਿ ਨਿੰਦਕ ਘੰਡਾ 
ਰਾਮ। ” 

- ਬਿਹਾ ੪, ਛੰਤ ੫. ੪:੩ (541) 


ਹਰੀ/ਪ੍ਰਭੂ ਦਾ ਜਸ ਰੂਪ ਖੁਸ਼ੀ ਦਾ ਗੀਤ 
“ਹਰਿਮੰਗਲ ਰਸਿ ਰਸਨ ਰਸਾਏ ਨਾਨਕ ਨਾਮੁ ਪ੍ਗਾਸਾ। ”” 
- ਸੂਹੀ ੪, ਛੰਤ ੩, ੨:੬ (774) 
ਹੋਰ ਰੂਪ: 
ਹਰਿਮੰਗਲਾ - 
“ਮੰਗਲਾ ਹਰਿਮੰਗਲਾ ਮੇਰੇ ਪ੍ਰਭੁ ਕੈ ਸੁਣੀਐ ਮੰਗਲਾ। ”” 
੍‌੍ - ਰਾਮ ੫, ਛੰਤ ੧, ੪:੧ (924) 
ਹਰਿਮੰਗਲੂ - 
“ਪ੍ਰਭੁ ਅਬਿਨਾਸੀ ਬਸਿਆ ਘਟ ਭੀਤਰਿ ਹਰਿਮੰਗਲੁ ਨਾਨਕੁ ਗਾਂਵੈ ਜੀਉ। ? 
- ਮਾਝ ੫, ੧੨, ੪:੩ (98) 


ਹਰੀ ਦਾ ਰਸਤਾ, ਪ੍ਰਭੂ ਮਿਲਾਪ ਦਾ ਮਾਰਗ 
“ਸੁਖ ਸਾਗਰੁ ਪਾਇਅਉ ਦਿੰਤੁ ਹਰਿਮਗਿ ਨ ਹੁਟੈ। ? 
- ਸਵ ੪, ਕਲ ੬:੩ (1397) 


ਪ੍ਰਭੂ ਦਾ ਉਪਦੇਸ਼ 
“ਸਿਮਰਹਿ ਸਿਧ ਸਾਧਿਕ ਹਰਿਮੰਤਾ। ?? 
- ਮਾਰੂ ੫, ਸੋਲਾ ੮, ੫੨ (1079) 


ਹਰੀ ਦਾ ਸਿਮਰਨ ਕਰਨ ਵਾਲੀ ਬੁੱਧੀ/ਸਮਝ 
““ਦੁਸਮਨੁ ਦੂਖੁ ਨ ਆਵੈ ਨੇੜੈ ਹਰਿਮਤਿ ਪਾਵੈ ਕੋਈ। ” 
- ਪੁਭ ੧, ੩, ੧":੨ (1328) 


(1) ਹਰੀ ਦਾ ਉਪਦੇਸ਼ 
“ਗੁਰੁ ਪੂਰਾ ਪਾਇਆ ਵਡਭਾਗੀ ਹਰਿਮੰਤੂ ਦੀਆ ਮਨੁ ਠਾਢੇ । ” 

- ਗਉਂ ੪, ੫੯, ੧੨ (171) 
“ਸੰਤ ਜਨਾ ਹਰਿਮੰਤੂ ਦਿੜਾਇਆ ਹਰਿ ਸਾਜਨ ਵਸਗਤਿ ਕੀਨੇ ਰਾਮ। ? 

ਸੂਹੀ ੫, ਛੰਤ ੮, ੨:੧ (782) 
(2) ਹਰੀ ਨਾਮ ਦਾ ਮੰਤ 
“ਖੜ੍ਹੀ ਬ੍ਰਾਹਮਣੁ ਸੂਦੁ ਵੈਸੁ ਕੋ ਜਾਪੈ ਹਰਿਮੰਤੂ ਜਪੈਨੀ। ” 





897 


- ਬਿਲਾ ੪, ੫. ੧:੧ (800) 


ਹਰਿਮੰਦਰ --- (1) ਹਰਿ ਦਾ ਨਿਵਾਸ ਸਥਾਨ 
“ਮਨਮੁਖ ਹਰਿਮੰਦਰ ਕੀ ਸਾਰ ਨ ਜਾਣਨੀ ਤਿਨੀ ਜਨਮੁ ਗਵਾਤਾ। ”” 
- ਰਾਮ ੩, ਵਾਰ ੧੨:੪ (953) 
“ਸਾਕਤ ਠਉਰ ਨਾਹੀ ਹਰਿਮੰਦਰ ਜਨਮ ਮਰੈ ਦੁਖੁ ਪਾਇਆ। ” 

- ਮਾਰੂ ੧, ਸੋਲਾ ੨੨, ੭:੩ (1043) 
ਹੋਰ ਰੁਪ: 
“ਹਰਿਮੰਦਰਿ ਆਵੈ ਜਾ ਪ੍ਰਭ ਭਾਂਵੈ ਧਨ ਉਭੀ ਗੁਣ ਸਾਰੀ। ” 

੍‌ - ਤੁਖਾ ੧, ਬਾਰਾ ੪:੩ (1107) 
(2) ਹਰਿ ਦਾ ਨਿਵਾਸ ਸਥਾਨ ਭਾਵ ਇਹ ਸਰੀਰ 
“ਹਰਿਮੰਦਰ ਮਹਿ ਨਾਮੁ ਨਿਧਾਨੁ ਹੈ ਨਾ ਬੂਝਹਿ ਮੁਗਧ ਗਵਾਰ। ” 

- ਪ੍ਰਭਾ ੩, ਅਸ ੧, ੭:੧ (1346) 
“ਹਰਿਮੰਦਰ ਮਹਿ ਹਰਿ ਵਸੈ ਸਰਬ ਨਿਰੰਤਰਿ ਸੋਇ। ”” 

- ਪ੍ਰਭਾ ੩ ਅਸ ੧, ੧੧:੧ (346) 

ਹਰਿਮੰਦਰੁ --- (1) ਮਹਿਲ 

“ਪ੍ਰਭੁ ਹਰਿਮੰਦਰੁ ਸੋਹਣਾ ਤਿਸੁ ਮਹਿ ਮਾਣਕ ਲਾਲ। ”” 

- ਸਿਰੀ ੧, ੯, ੨੧੧ (17) 
(2) ਹਰੀ ਦਾ ਮੰਦਰ, ਭਾਵ ਸਰੀਰ 
“ਹਰਿਮੰਦਰੁ ਹਰਿ ਜੀਉ ਸਾਜਿਆ ਮੇਰੇ ਲਾਲ ਜੀਉ ਹਰਿ ਤਿਸੁ ਮਹਿ ਰਹਿਆ ਸਮਾਏ 
ਰਾਮ। ” 

- ਬਿਹ ੫, ਛੰਤ ੧, ੪:੨ (542) 
“ਹਰਿ ਜਪੇ ਹਰਿਮੰਦਰੁ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ। ? 

- ਸੂਹੀ ੫, ਛੱਤ ੭, ੧:੧ (781) 
“ਕਾਇਆ ਹਰਿਮੰਦਰੁ ਹਰਿ ਆਪਿ ਸਵਾਰੇ। ? 


- ਮਾਰੂ ੩, ਸੋਲਾ ੧੬, ੪:੧ (1059) 
“ਹਰਿਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ। ”” 
- ਪ੍ਭਾ ੩, ੧, ੨੨੧ (1346) 


(3) ਸਤਿ ਸੰਗਤ 
“ਹਰਿਮੰਦਰੁ ਸੋਈ ਆਖੀਐ ਜਿਥਹੁ ਹਰਿ ਜਾਤਾ। ”” 
- ਰਾਮ ੩, ਵਾਰ ੧੨੧ (953) 
(4) ਇਹ ਜਗਤ 
“ਹਰਿਮੰਦਰੁ ਏਹੁ ਜਗਤੁ ਹੈ ਗੁਰ ਬਿਨੁ ਘੋਰੰਧਾਰ। ”” 
- ਪ੍ਭਾ ੩, ੧, ੫:੧ (1346) 
ਹਰਿਮਰਮਾਮ _- ਹਰੀ ਦਾ ਭੇਦ, ਹਰੀ ਦਾ ਰਹੱਸ 


“ਸੰਕਰ ਕੋੜਿ ਤੇਤੀਸ ਧਿਆਇਓ ਨਹੀ ਜਾਨਿਓ ਹਰਿਮਰਮਾਮ। ? 
- ਬੈਰਾ ੪, ੧, ੧੨ (719) 





898 


- ਮਾਝ ੫, ੧੭, ੨੦੨ (99) 
ਹਰਿਮਾਰਗੁ - 
“ਮਾਇਆ ਕਾ ਭੁਮੁ ਅੰਧੁ ਪਿਰਾ ਜੀਉ ਹਰਿਮਾਰਗੁ ਕਿਉ ਪਾਏ । ? 
- ਗਉ ੩. ਛੰਤ ੫, ੪:੨ (247) 
ਹਰੀ ਨਾਮ ਦੀ ਮਾਲਾ 
“ਹਰਿਮਾਲਾ ਉਰ ਅੰਤਰਿ ਧਾਰੈ । ? 
- ਆਸਾ ੫, 2੭੦, ੨੯੧ (388) 
ਮਿੱਤਰ ਹਰੀ 
“ਜਿਥੈ ਹਰਿ ਆਰਾਧੀਐ ਤਿਥੈ ਹਰਿਮਿਤੁ ਸਹਾਈ। ” 
- ਸੂਹੀ ੪8, ੧੦, ੧:੧ (733) 
ਮਿੱਤਰ ਹਰੀ 
“ਧਨੁ ਮਾਇਆ ਸੰਧੈ ਤਿਸੁ ਦੇਵਉ ਜਿਨਿ ਹਰਿਮੀਤੁ ਮਿਲਾਇਓ। 
- ਬੈਰਾ ੪, ੨, ੧੨ (719) 
ਮੁਕਤੀ ਦਾਤਾ ਹਰੀ 
“ਤੇ ਨਿਰਭਉ ਜਿਨ ਸੀ ਰਾਮੁ ਧਿਆਇਆ ਗੁਰਮਤਿ ਮੁਰਾਰਿ ਹਰਿਮੁਕੰਦੇ । ” 
- ਕਲਿ ੪, ੭, ੧:੨ (1321) 
ਰਾਕਸ਼ਾਂ ਦਾ ਨਾਸ਼ਕ ਹਰੀ (ਵਾਹਿਗੁਰੂ) 
“ਪ੍ਰਭਿ ਕ੍ਰਿਪਾ ਧਾਰੀ ਹਰਿਮੁਰਾਰੀ ਭੈ ਸਿੰਧੁ ਸਾਗਰ ਤਾਰਣੋ । ” 
- ਬਿਹਾ ੪, ਛੰਤ ੪, ੪:੪ (544) 
ਪ੍ਰਮਾਤਮਾ ਦਾ ਸਰੂਪ, ਪ੍ਰਭੂ 
“ਕਾਮ ਕਰਂਧ ਮੋਹ ਬਸਿ ਪ੍ਰਾਨੀ ਹਰਿਮੂਰਤਿ ਬਿਸਰਾਈ। ”” 
- ਗਉਂ ੯, ੨, ੧:੧ (219) 
(1) ਹਰੀ ਨਾਮ ਦਾ ਸੁਆਦ 
“ਸਾਕਤ ਹਰਿਰਸ ਸਾਦੁ ਨ ਜਾਣਿਆ ਤਿਨ ਅੰਤਰਿ ਹਉਮੈ ਕੰਡਾ ਹੇ। 
- ਗਉ ੪. ਸੋਹ ੪, ੨:੧ (13) 


ਹੋਰ ਰੂਪ: 

ਹਰਿਰਸਹਿ - 

“ਸੰਤ ਰਸਨ ਵੁਠਾ ਆਪਿ ਤੂਠਾ ਹਰਿਰਸਹਿ ਸੇਈ ਮਾਤਿਆ। ” (ਹਰੀ ਨਾਮ ਦੇ 
ਸੁਆਦ ਵਿਚ) 


- ਧਨਾ ੫, ਛੰਤ ੧, ੪:੩ (691) 
ਹਰਿਰਸਕਿ - 





899 


“ਗੁਰੁ ਮੰਤੁ ਦਿੜਾਏ ਹਰਿਰਸਕਿ ਰਸਾਏ ਹਰਿ ਅੰਮ੍ਰਿਤੁ ਹਰਿ ਮੁਖਿ ਚੋਇ ਜੀਉ।” 
(ਹਰਿ ਨਾਮ ਰਸ ਨੂੰ ਮਾਣਨ) 


ਹਰਿਰਸਿ - 
ਸੱ ਭੀਨੇ ਸਦਾ ਧਿਆਇਨਿ ਗੁਰਮਤਿ ਸੀਲੁ ਸੰਨਾਹਾ ਹੇ। ? 
- ਮਾਰੂ ੩, ਸੋਲਾ ੧੪, ੧:੩ (1057) 


- ਆਸਾ ੪, ਛੰਤ ੧੩, ੪:੨ (447) 


ਹਰਿਰਸੁ - 
“(ਮਨ ਮੇਰੇ ਹਰਿਰਸੁ ਚਾਖੁ ਤਿਖ ਜਾਇ। ” (ਨਾਮ ਦਾ ਸੁਆਦ) 
- ਸਿਰੀ ੩, ੩੪, ੧":੧ (26) 
“ਸਤਿਗੁਰ ਵਚਨੁ ਰਤੰਨੁ ਹੈ ਜੋ ਮੰਨੈ ਸੁ ਹਰਿਰਸੁ ਖਾਇ। ” (ਹਰੀ ਨਾਮ ਦੀ ਖੁਰਾਕ) 
- ਸਿਰੀ ੧, ੬੯, ੨੨ (41) 
(2) ਹਰੀ ਦਾ ਪ੍ਰੇਮ ਰਸ 
“ਹਰਿਰਸ ਰਸਹਿ ਮਾਨਿ ਹਾਂ। (ਰਸਾਂ ਵਿਚੋਂ' ਸ੍ਰੇਸ਼ਟ ਹਰਿ ਦੇ ਪ੍ਰੇਮ ਰਸ ਨੂੰ ਭੋਗਦਾ ਹਾਂ) 
- ਆਸਾ ੫, ੧੫੮, ੨:੪ (409 
“ਆਪੇ ਆਪੁ ਖਾਇ ਹਉ ਮੇਟੈ ਅਨਦਿਨੁ ਹਰਿਰਸੁ ਗੀਤ ਗਵਈਆ। ” (ਹਰੀ ਪ੍ਰੇਮ) 
- ਬਿਲਾ ੪, ਅਸ ੧, ੧੧ (833) 
ਹੋਰ ਰੂਪ: 
ਹਰਿਰਸਨ - 
“ਸਤਸੰਗਤਿ ਮਨਿ ਭਾਈ ਹਰਿਰਸਨ ਰਸਾਈ ਵਿਚਿ ਸੰਗਤਿ ਹਰਿ ਰਸੁ ਹੋਇ 
ਜੀਉ।” 
- ਆਸਾ ੪, ਛੰਤ ੧੨, ੩:੧ (446) 
ਹਰਿਰਸਿ - 
“ਵਿਛੁੜਿਆ ਗੁਰੁ ਮੇਲਸੀ ਹਰਿਰਸਿ ਨਾਮ ਪਿਆਰਿ। ” (ਹਰੀ ਨਾਮ ਦੇ ਸੁਆਦ 
ਦੁਆਰਾ/ਵਿਚ) 
- ਸਿਰੀ ੧, ਅਸ ੧੨, ੩:੧ (60) 
“ਹਰਿ ਰੰਗਿ ਰਹਹਿ ਸਦਾ ਰੰਗਿ ਰਾਤੇ ਹਰਿਰਸਿ ਮਨੁ ੜ਼ਿਪਤਾਵਣਿਆ। ”? 
- ਮਾਝ ੧, ਅਸ ੩੦, ੧:੩ (127) 
ਹਰਿਰਸੁ - 
“ਜਿਨ ਹਰਿ ਹਰਿ ਹਰਿਰਸੁ ਨਾਮੁ ਨ ਪਾਇਆ ਤੇ ਭਾਗਹੀਣ ਜਮ ਪਾਸਿ 


- ਗੂਜ ੪, ਸੋਦ ੪, ੩:੧ (10) 
(1) ਪ੍ਰਭੂ ਦੀਆਂ ਖੁਸ਼ੀਆਂ/ਅਨੰਦ 


“ਠਾਕੁਰ ਕੇ ਸੇਵਕ ਹਰਿਰੰਗ ਮਾਣਹਿ। ” 
- ਮਾਝ ੫, ੨੫, ੩:੨ (102) 


ਹੋਰ ਰੂਪ: 
ਹਰਿਰੰਗਾ - 
“ਉਹਾ ਸੰਤ ਕਰਹਿ ਹਰਿਰੰਗਾ। ” (ਹਰਿ ਦਾ ਆਨੰਦ ਮਾਣਦੇ ਹਨ) 
- ਸ਼ੂਹੀ ੫, ੧੨, ੨੨੨ (739) 


(2) ਹਰੀ ਦਾ ਪ੍ਰੇਮ/ਂਪਿਆਰ 





900 


“ਸਭ ਕਿਛੁ ਬਿਆਪਤ ਬਿਨੁ ਹਰਿਰੰਗ ਰਾਤ । ”” 

- ਗਉ ੫, ੮੮, ੪:੪ (182) 
ਹੋਰ ਰੂਪ: 
ਹਰਿਰੰਗਾ - 
“ਪੂਰਨ ਹੋਈ ਮਨ ਕੀ ਆਸਾ ਗੁਰੁ ਭੇਟਿਓ ਹਰਿਰੰਗਾ। ” 

- ਗਉ ੫, ੧੩੩", ੨੨ (208) 

(3) ਹਰ ਪ੍ਰਕਾਰ ਨਾਲ, ਅਨੇਕ ਰੰਗਾਂ ਨਾਲ 
“ਨਵ ਖੰਡ ਪ੍ਰਿਥਮੀ ਸਾਜਿ ਹਰਿਰੰਗ ਸਵਾਰਿਆ। ” 

- ਮਾਰੂ ੫, ਵਾਰ ੧:੫ (1094) 


(1) ਹਰੀ ਦਾ ਪ੍ਰੇਮ, ਵੇਖੋ “ਹਰਿ ਰੰਗ” (2) 
(2) ਹਰੀ ਵਰਗਾ 
“ਅਨਦਿਨੁ ਹਰਿ ਰੰਗਿ ਹਰਿਗੁਣ ਗਾਵੈ ਹਰਿ ਰੰਗੀ ਹਰਿਰੰਗਾ। ” 
- ਵਡ ੪, ਘੋੜੀ ੧, ੨:੫ (575) 

(3) ਅਨੇਕ ਕੌਤਕ ਤੇ ਤਮਾਸਿਆਂ ਵਾਲਾ ਹਰੀ 
“-ਰਿਖੀਕੇਸ ਗੌਵਰਧਨ ਧਾਰੀ ਮੁਰਲੀ ਮਨੋਹਰ ਹਰਿਰੰਗਾ। ”” 

- ਮਾਰੂ ੫, ਸੋਲਾ ੧੧, ੧:੩ (1082) 
(4) ਪ੍ਰਭੂ ਦਾ ਅਨੰਦ, ਵੇਖੋ “ਹਰਿ ਰੰਗ” (1) 


(1) ਪ੍ਰਭੂ ਦਾ ਪ੍ਰੇਮ 
“ਸੇਜ ਸੁਹਾਵੀ ਹਰਿਰੰਗਿ ਰਵੈ ਭਗਤਿ ਭਰੇ ਭੰਡਾਰ । ” 


- ਸਿਰੀ ੩, ੬੨, ੨:੩ (38) 
“ਨਾਨਕ ਕੀ ਧਰ ਤੂੰਹੈ ਠਾਕੁਰ ਹਰਿਰੰਗਿ ਪਾਰਿ ਪਰੀਵਾਂ ਜੀਉ। ” (ਹਰੀ ਦੇ ਪ੍ਰੇਮ 
ਦੁਆਰਾ) 

- ਮਾਝ ੫, ੧੬, ੪:੩ (99) 


(1) ਹਰੀ ਦੇ ਪ੍ਰੇਮ ਵਾਲਾ, ਰੰਗੀਲਾ 
“ਅਨਦਿਨੁ ਹਰਿਰੰਗਿ ਹਰਿਗੁਣ ਗਾਵੈ ਹਰਿਰੰਗੀ ਹਰਿਰੰਗਾ। ”” 
- ਵਡ ੪, ਘੋੜੀ ੧, ੨:੫ (575) 
“ਹਰਿਰੰਗੀ ਹਰਿ ਨਾਮੁ ਪ੍ਰਭ ਪਾਇਆ ਹਰਿ ਗੋਵਿੰਦ ਹਰਿ ਪ੍ਰਭ ਕੇਰਾ। ” 
- ਟੋਡੀ ੪, ੧, ੨:੧ (711) 
(2) ਹਰ ਰੰਗ/ਕਈ ਰੰਗਾਂ ਵਾਲਾ 
“ਹਰਿਰੰਗੀ ਇਕ ਰੰਗੀ ਠਾਕੁਰੁ ਸੰਤਸੰਗਿ ਪੁ੍ਭੁ ਜਾਤਾ। ”” 
- ਸਾਰ ੫, ਛੰਤ ੧, ੧੫ (1236) 
(1) ਪ੍ਰਭੂ ਦੇ ਮਿਲਾਪ ਦਾ ਆਨੰਦ 
“ਜਿਨਾ ਭਾਗ ਮਥਾਹਿ ਸੇ ਨਾਨਕ ਹਰਿਰੰਗੁ ਮਾਣਦੋ । ” 
- ਸਿਰੀ ੫, ਛੰਤ ੩ ਡ, ੫:੨ (81) 
ਹੋਰ ਰੂਪ: 
ਹਰਿਰੰਗੋ - 
“ਆਪਨੜੈ ਘਰਿ ਹਰਿਰੰਗੋ ਕੀ ਨ ਮਾਣੇਹਿ। ? 





901 


- ਤਿਲੰ ੧, ੪, ੧੨ (722) 
(2) ਹਰੀ ਦਾ ਰੰਗ, ਨਾਮ-ਰੰਗ 
“ਗੁਰ ਕੈ ਸਬਦਿ ਹਰਿਰੰਗੁ ਚੜਾਏ । ”” 
- ਮਾਝ ੩, ਅਸ ੯, ੧੨ (114) 
(3) ਪ੍ਰਭੂ ਦਾ ਪ੍ਰੇਮ 
“ਸਤਿਗੁਰੁ ਹੋਇ ਦਇਆਲੁ ਤਾ ਹਰਿਰੰਗੁ ਮਾਣੀਐ। ”? 
- ਮਾਝ ੧, ਵਾਰ ੨੫੪ (149) 
ਹੋਰ ਰੂਪ: 
ਹਰਿਰੰਗੇ - 
“ਨਿਰਭਉ ਨਾਮੁ ਜਪਹੁ ਹਰਿਰੰਗੇ। ”” (ਪ੍ਰਭੂ ਦੇ ਪ੍ਰੇਮ ਨਾਲ) 
- ਧਨਾ ੫, ੫੫, ੩:੨ (684) 
ਹਰਿਰੰਗੋ - 
“ਰੁੜੋ ਮਨੁ ਹਰਿਰੰਗੋ ਲੋੜੈ । ”” 
੍‌੍ - ਟੋਡੀ ੫, ੧੮, ੧":੧ (715) 
ਹਰਿਰੰਬੂ - 
“ਹਰਿ ਨਾਮਾ ਹਰਿਰੰਡੁ ਹੈ ਹਰਿਰੰਡੁ ਮਜੀਠੈ ਰੰਡੂ । ” 
- ਸੂਹੀ 8, ੩, ੧੧ (731) 
(4) ਹਰੀ/ਪ੍ਰਭੂ ਪ੍ਰੀਤਮ 
““ ਹਰਿਰੰਗੁ ਨਾਲਿ ਨ ਲਖੀਐ ਮੇਰੇ ਗੋਵਿਦਾ ਗੁਰੁ ਪੂਰਾ ਅਲਖੁ ਲਖਾਹੀ ਜੀਉ। ” 
- ਗਉਂ ੪, ੬੭, ੧:੨ (173) 
(5) ਹਰੀ ਨਾਲ ਮੌਜਾਂ 
“ਸਾਧੁ ਸਾਧ ਸਾਧ ਜਨ ਨੀਕੇ ਮਿਲਿ ਸਾਧੁ ਹਰਿਰੰਗੁ ਕੀਜੈ । ? 
੍‌੍ ੍‌੍ - ਕਲਿ ੪, ੩, ੧":੨ (1324) 


ਹਰਿਰਤਨਧਨੁ - ਹਰਿ ਨਾਮ ਰੂਪੀ ਰਤਨਾਂ ਦਾ ਸੌਦਾ/ਪੂੰਜੀ/ਰਾਸ 
“ਹਰਿ ਰਤਨੈ ਕਾ ਵਾਪਾਰੀਆ ਹਰਿਰਤਨਧਨੁ ਵਿਹਾਝੇ ਕਚੈ ਕੇ ਵਾਪਰੀਏ ਵਾਕਿ ਹਰਿ 
ਧਨੁ ਲਇਆ ਨ ਜਾਈ। ”” 


- ਸੂਹੀ ੪ ੧੦, ੨੨ (734) 


ਹਰਿਰਤਨਾ --- ਹਰੀ ਨਾਮ ਰੂਪੀ ਰਤਨ/ਕੀਮਤੀ ਪਦਾਰਥ 
“ਜਾ ਮਹਿ ਸਭਿ ਨਿਧਾਨ ਸੋ ਹਰਿ ਜਪਿ ਮਨ ਮੇਰੇ ਗੁਰਮੁਖਿ ਖੋਜਿ ਲਹੁਹੁ 
ਹਰਿਰਤਨਾ। ” 
- ਗੋਂਡ ੪, ੩, ੨੧ (860) 

ਹੋਰ ਰੂਪ: 
ਹਰਿਰਤਨੁ - 
“ਬਲਿਆ ਗੁਰ ਗਿਆਨੁ ਅੰਧੇਰਾ ਬਿਨਸਿਆ ਹਰਿਰਤਨੁ ਪਦਾਰਥੁ ਲਾਧਾ। 

- ਸਿਰੀ ੪, ਛੰਤ ੧, ੨:੩ (78) 
ਹਰਿਰਤਨੈ - 





902 


“ਹਰਿਰਤਨੈ ਕਾ ਵਾਪਾਰੀਆ ਹਰਿ ਰਤਨ ਧਨੁ ਵਿਹਾਝੇ ਕਚੈ ਕੇ ਵਾਪਾਰੀਏ ਵਾਕਿ 
ਹਰਿ ਧਨੁ ਲਇਆ ਨ ਜਾਈ। ” 
- ਸੂਹੀ 8, ੧੦, ੨੨੨ (734) 
ਹਰਿਰਮਣੰ --- ਹਰੀ ਦਾ ਸੇਵਨ/ਭਜਨ ਕਰਨਾ 
“ਭਾਵੀ ਉਦੋਤ ਕਰਣੰ ਹਰਿਰਮਣੰ ਸੰਜੋਗ ਪੂਰਨਹ। ” 
- ਜੈਤ ੫, ਵਾਰ ੧੫ਸ, ੫, ੧:੧ (709) 
--- ਰਾਜਾ ਹਰੀ, ਉਚ ਪਦਵੀ ਦਾ ਮਾਲਕ ਹਰੀ 
“ਨਾਨਕ ਸੁਖਿ ਵਸਨਿ ਸੋਹਾਗਣੀ ਜਿਨ ਪਿਆਰਾ ਪੁਰਖੁ ਹਰਿਰਾਉ। ”” 
- ਗੂਜ ੩, ਵਾਰ ੬ਸ, ੩, ੨:੨ (510) 
ਹੋਰ ਰੂਪ: 
ਹਰਿਰਾਓ - 
“ਮੇਰੈ ਮਨਿ ਤਨਿ ਆਨੰਦ ਭਏ ਮੈ ਦੇਖਿਆ ਹਰਿਰਾਓ। ” 
- ਸਾਰ ੪, ੧੦, ੨੩੨ (1201) 


- ਮਾਝ ੫. ਬਾਰਾ ੮:੯ (135) 


ਹਰਿਰਾਇਆ - 


“ਹਰਿ ਪ੍ਰਭੁ ਚਿਤਿ ਨ ਆਵਈ ਕਿਉ ਛੂਟਾ ਮੇਰੇ ਹਰਿਰਾਇਆ। ”” 
- ਗਉਂ ੪, ੫੦, ੧:੩ (167) 
ਹਰਿਰਾਏ - 
“ਗੁਰਮੁਖਿ ਪਰਗਟੁ ਹੋਆ ਹਰਿਰਾਏ। ” 
- ਰਾਮ ੧, ੮, ੩:੩ (878) 
“ਕਰੀ ਪਾਕਸਾਲ ਸੋਚ ਪਵਿੜਾ ਹੁਣਿ ਲਾਵਹੁ ਭੋਗੁ ਹਰਿਰਾਏ । ? (ਹੇ ਹਰੀ ਰਾਜੇ) 
- ਮਲਾ ੫, ੧, ੨੧੨ (1266) 
ਹਰਿਰਾਸਿ --- ਹਰਿ ਨਾਮ ਦੀ ਪੂੰਜੀ 
“ਸੇਈ ਸਾਹ ਭਗਵੰਤ ਸੇ ਸਚੁ ਸੰਧੈ ਹਰਿਰਾਸਿ। ” 
- ਗਉ ੫. ਬਾਅ ੩ਸ:੧ (250) 
ਹੋਰ ਰੂਪ: 
ਹਰਿਰਾਸੇ - 
“ਗੁਰੁ ਸਤਿਗੁਰੁ ਸਚਾ ਸਾਹੁ ਹੈ ਸਿਖ ਦੇਇ ਹਰਿਰਾਸੇ । ” 
- ਆਸਾ ੪, ਛੰਤ ੧੭, ੧:੨ (449) 


ਹਰਿਰਾਜਾ --- ਪ੍ਰਭੂ ਰਾਜਾ 
“ਆਪਨ ਬਾਧੈ ਨਾਂ ਹੀ ਕਿਸੀ ਕੋ ਭਾਵਨ ਕੋ ਹਰਿਰਾਜਾ। ”? 
- ਸੋਰ ਰਵਿ, ੨, ੩:੧ (658) 





903 


ਸਰਬ ਥਾਈ' ਰਮ ਰਿਹਾ ਹਰੀ 
“ਕਿਉ ਪਾਈਐ ਹਰਿਰਾਮ ਸਹਾਈ। ” 
- ਗਉਂ ੫, ੭੧, ੧":੨ (175) 
ਹਰੀ ਨੂੰ ਸਿਮਰਣ ਦਾ 
“ਮਾਣਸ ਜਨਮਿ ਹਰਿ ਪਾਈਐ ਹਰਿਰਾਵਣ ਵੇਰਾ ਰਾਮ। ? 
- ਬਿਲਾ ੪, ਛੰਤ ੧, ੩:੧ (844) 
ਸੁੰਦਰ ਹਰੀ 
“ਹਰਿ ਤੁਮ ਵਡ ਅਗਮ ਅਗੋਚਰ ਸੁਆਮੀ ਸਭਿ ਧਿਆਵਹਿ ਹਰਿ ਰੁੜਣੇ। ? 
- ਨਟ ੪, ੬, ੧:੧ (977) 


ਸੁੰਦਰ ਹਰੀ 
“ਮੇਰੇ ਮਨ ਜਪਿ ਰਾਮ ਨਾਮੁ ਹਰਿਰੂੜਾ। ” 


- ਜੈਤ ੪, ੬, ੧":੧ (698) 


ਹਰੀ ਦੇ ਪਲੇ/ਲੜ 
“ਜੰਮਣੁ ਮਰਣੁ ਨ ਤਿਨ ਕਉ ਜੋ ਹਰਿਲੜਿ ਲਾਗੇ । ” 
- ਗਉਂ ੫. ਵਾਰ ੧੬:੧ (322) 
ਲਾਹ/ਲਾਭ ਰੂਪ ਵਿਚ ਮਿਲਿਆ ਹਰੀ 
“ਹਰਿ ਹਰਿ ਮਨਿ ਭਾਇਆ ਪਰਮ ਸੁਖ ਪਾਇਆ ਹਰਿਲਾਹਾ ਪਦ ਨਿਰਬਾਣੁ 
ਜੀਉ।”” 
- ਆਸਾ ੪, ਛੰਤ ੧੦, ੩:੧ (444) 
(2) ਹਰਿ ਨਾਮ ਰੂਪੀ ਲਾਭ 
“ਅਨਦਿਨੁ ਅਨਦੁ ਹੋਂਵੈ ਵਡਭਾਗੀ ਲੈ ਗੁਰਿ ਪੂਰੈ ਹਰਿਲਾਹਾ। ” 
- ਸੋਰ ੪, ੬, ੧":੨ (606) 
ਹਰਿ ਨਾਮ ਰੂਪੀ ਲਾਹਾ 
““ਤੋਟਾ ਮੂਲਿ ਨ ਆਵਈ ਹਰਿਲਾਭੁ ਨਿਤਿ ਦ੍ਰਿੜੀਐ। ” 
- ਗਉਂ ੪, ੫੨, ੩:੨ (168) 
ਪਿਆਰਾ ਹਰੀ 
“ਹਰਿ ਆਵਤੇ ਕੀ ਖਬਰਿ ਗੁਰਿ ਪਾਈ ਮਨਿ ਤਨਿ ਆਨਦੋ ਆਨੰਦ ਭਏ ਹਰਿ 
ਆਵਤੇ ਸੁਨੇ ਮੇਰੇ ਲਾਲ ਹਰਿਲਾਲ। ” 
- ਨਟ ੪, 2, ੨੧੧ (977) 


(1) ਹਰੀ ਦਾ ਪਿਆਰ 
“ਪੂਰਬਿ ਲਿਖਤ ਲਿਖੇ ਗੁਰੁ ਪਾਇਆ ਮਨਿ ਹਰਿਲਿਵ ਮੰਡਲ ਮੰਡਾ ਹੇ। ” 
- ਗਉ ੪, ਸੋਰ ੪, ੧:੨ (13) 
(2) ਹਰੀ ਵਿਚ ਧਿਆਨ, ਪ੍ਰਭੂ ਵਿਚ ਸੁਰਤ 
“ਗੁਰਮਤਿ ਹਰਿਲਿਵ ਉਬਰੇ ਅਲਿਪਤੁ ਰਹੇ ਸਰਣਾਇ। ” 
- ਸਿਰੀ ੪, ੭੦, ੨੧ (42) 





904 


ਹਰੀ ਦੇ ਲੜ ਲੱਗੇ ਮਨੁੱਖ 
“ਕੇਲ ਕਰਹਿ ਸੰਤ ਹਰਿਲੋਗ। ? 

- ਰਾਮ ੫, ੨੦, ੧:੩ (888) 
ਹਰੀ ਦੀ ਚਾਹ/ਪ੍ੀਤ/ਤਾਂਘ 
“ਤਿਨ ਕੀ ਧੂਰਿ ਮੰਗਹ ਪ੍ਰਭ ਸੁਆਮੀ ਹਮ ਹਰਿਲੋਚ ਲੁਚਾਨੀ। ” 

- ਧਨਾ ੪, ੩, ੨੭੨ (667) 

ਹਰੀ ਨਾਮ ਰੂਪੀ ਸੌਦਾ 
“ਹਰਿ ਜਪਿ ਹਰਿਵਖਰੁ ਲਦਿਆ ਜਮੁ ਜਾਗਾਤੀ ਨੇੜਿ ਨ ਆਇਆ। ” 

- ਗਉ ੪, ੪੫, ੨੨ (165) 
ਹਰੀ ਨੂੰ ਚੁਣ/ਪਤੀ ਬਣਾ ਕੇ 
“ਹਰਿਵਰਿ ਨਾਰਿ ਭਈ ਸੋਹਾਗਣਿ ਮਨਿ ਤਨਿ ਪ੍ੇਮੁ ਸੁਖਾਨਿਆ। ”? 

- ਮਲਾ ੧, ੨, ੨੨ (1254) 
ਹੋਰ ਰੂਪ: 
ਹਰਿਵਰੁ - 
“ਹਰਿਵਰੁ ਪਾਇਨ ਘਰਿ ਆਪਣੈ ਗੁਰ ਕੈ ਹੇਤਿ ਪਿਆਰਿ। ” (ਪਤੀ ਰੂਪ ਹਰੀ, ਪ੍ਰਭੂ 
ਪਤੀ) 

- ਸਿਰੀ ੩, ੬੨, ੨:੨ (38) 
ਹਰੀ/ਪ੍ਰਭੂ ਦੀ ਸ਼ਰਧਾ/ਚਾਹ/ ਉਮੰਗ /ਲੋਚਾ 
“ਗੁਰ ਪਰਸਾਦੀ ਜਿਨੀ ਆਪੁ ਤਜਿਆ ਹਰਿਵਾਸਨਾ ਸਮਾਣੀ। ”” 

- ਰਾਮ ੩, ਅਨ ੧੪:੫ (918) 


ਹਰੀ ਨਾਮ ਦਾ ਵਾਪਾਰ 
“ਹਰਿਵਾਪਾਰਿ ਸੇ ਜਨ ਲਾਗੇ ਜਿਨਾ ਮਸਤਕਿ ਮਣੀ ਵਡਭਾਗੋ ਰਾਮ। ” 

- ਵਡ ੩, ਛੰਤ ੨, ੩:੧ (568) 
(1) ਜੋ ਪਕੀ ਨਹੀਂ, (ਫਸਲ) 
“ਹਰੀ ਨਾਹੀ ਨਹ ਡਡੁਰੀ ਪਕੀ ਵਢਣਹਾਰ । ” 

- ਸਿਰੀ ੫, ੭੪, ੨੧ (43) 

“ਹਰੀ ਅੰਗੂਰੀ ਗਦਹਾ ਚਰੈ।  (ਨਵੀ' ਫੁਟੀ/ਕੂਲੀ) 

- ਗਉਂ ਕਬ, ੧੪, ੧:੧ (326) 


ਹੋਰ ਰੂਪ: 
ਹਰੀਅੰ - 
“ਤਿਣੰ ਤ ਮੇਰੰ ਸਹਕੰ ਤ ਹਰੀਅੰ।”? 


- ਸਸ ੫, ੬੪੧੧ (1360) 
ਹਰੀਆਂ - 
“ਚਰਣਹ ਸਰਨੀ ਦਾਸਹ ਦਾਸੀ ਮਨਿ ਮਉਲੈ ਤਨੁ ਹਰੀਆ। ”” (ਹਰਾ ਹੋਇਆ/ 
ਪ੍ਰਫੁੱਲਤ ਹੋਇਆ) 
- ਸੂਹੀ ੫, ਛੰਤ ੪, ੨:੫ (779) 





905 


ਹਰੀਆਰਾ - 
“ਕਬੀਰ ਹਰਨਾ ਦੂਬਲਾ ਇਹੁ ਹਰੀਆਰਾ ਤਾਲੁ । ” (ਹਰਿਆਵਲ ਭਰਿਆ, 
ਆਕਰਸ਼ਕ) 

- ਸਲੋ ਕਬ, ੫੩੧੧ (1367) 
(2) ਪ੍ਰਭੂ 
“ਨਾਨਕ ਜੀਵੈ ਜਪਿ ਹਰੀ ਦੋਖ ਸਭੇ ਹੀ ਹੰਤੁ । ” 

- ਮਾਝ ੫. ਦਿਨ ੩:੭ (137) 


ਹੋਰ ਰੂਪ: 


- ਸਸ ੫, ੧੩੧ (1355) 


- ਬਿਹਾ ੫, ੧, ੪੧੨ (537) 
(3) ਦੂਰ ਕੀਤੀ, ਵੇਖੋ ਹਰਿ (3) 
“ਦੁਰਮਤਿ ਹਰੀ ਸੇਵਾ ਕਰੀ ਭੇਟੀ ਸਾਧ ਕ੍ਰਿਪਾਲ। ”” 
- ਗਉ ੫. ਥਿਤੀ ੧੨ਸ:੧ (299) 
“ਮਨ ਮੇਰੇ ਕੀ ਤਪਤਿ ਹਰੀ। ” 
- ਆਸਾ ੫, ੯੫, ੧੪ (394) 
(4) ਰਾਮ ਚੰਦਰ ਜੀ (ਭਾਵ) 
“ਦਾਧੀਲੇ ਲੰਕਾ ਗੜ੍ਹ ਉਪਾੜੀਲੇ ਰਾਵਣ ਬਣੁ ਸਲਿ ਬਿਸਲਿ ਆਣਿ ਤੋਖੀਲੇ ਹਰੀ। ” 
- ਧਨਾ ਡਿਲੋ, ੧, ੫:੧ (695) 
(5) ਹਾਰ ਵਾਲਾ 
“ਸੁਖਦਾਈ ਦੁਖ ਬਿਡਾਰਨ ਹਰੀਆ। ”” 
੍‌੍ - ਮਾਝ ੫, ੨੨, ੧੨੧ (100) 


ਹਰੀਆਵਲ -- ਸਰਸਬਜ਼, ਪ੍ਰਫੁੱਲਤ, ਵੇਖੋ “ਹਰਿਆਵਲਾ ” 

“ਦਹਦਿਸਿ ਸਾਖ ਹਰੀ ਹਰੀਆਵਲ ਸਹਿਜ ਪਕੈ ਸੋ ਮੀਠਾ। ” 

- ਤੁਖਾ ੧, ਬਾਰਾ ੧੧:੫ (1109) 
ਹੋਰ ਰੂਪ: 
ਹਰੀਆਵਲਾ - 
“ਸਫਲਿਓ ਬਿਰਖੁ ਹਰੀਆਵਲਾ ਛਾਵ ਘਣੇਰੀ ਹੋਇ। ” (ਹਰਿਆ ਭਰਿਆ) 

- ਸਿਰੀ ੧, ਅਸ ੧੦, ੨੨ (59) 
“ਮਨੁ ਸਦਾ ਹਰੀਆਵਲਾ ਸਹਜੇ ਹਰਿ ਗੁਣ ਗਾਇ। ”” (ਖੇੜੇ ਭਰਿਆ, ਖੁਸ਼) 

- ਆਸਾ ੩, ੩੪, ੧":੨ (428) 
ਹਰੀਆਵਲੀ - 
“ਸਾ ਧਰਤੀ ਭਈ ਹਰਿਆਵਲੀ ਜਿਥੈ ਮੇਰਾ ਸਤਿਗੁਰੁ ਬੈਠਾ ਆਇ। ” (ਸਰਸਬਜ਼) 

- ਗਉ ੪, ਵਾਰ ੧੭ਸ, ੪, ੨:੧ (310) 

ਹਰੀਆਵਲੁ - 





906 


“ਹਰਿ ਵੁਠਾ ਮਨੁ ਤਨੁ ਸਭੁ ਪਰਫੜੈ ਸਭੁ ਜਗੁ ਹਰੀਆਵਲੁ ਹੋਇ। ” 
- ਸਲੋ ੩, ੫੯੨ (1420) 
ਹਰੀਆਵਲੇ - 
“ਸਰ ਭਰਿ ਥਲ ਹਰੀਆਵਲੇ ਇਕ ਬੂੰਦ ਨ ਪਵਈ ਕੇਹ। ”” 
੍‌੍ - ਸਿਰੀ ੧, ਅਸ ੧੧, ੩੨ (60) 
“ਸੇ ਜੰਤ ਭਏ ਹਰੀਆਵਲੇ ਜਿਨੀ ਮੇਰਾ ਸਤਿਗੁਰੁ ਦੇਖਿਆ ਜਾਇ। ” (ਹਿਰਦੇ ਖਿੜ 


- ਗਉਂ ੪, ਵਾਰ ੧੭ਸ, ੪, ੨੨ (310) 


- ਆਸਾ ੫. ਛੰਤ ੪, ੧:੩ (454) 


ਹਰੀਚੰਦਿ --- ਡਿਸ਼ੰਕੂ ਦਾ ਪੁੱਤਰ ਪ੍ ਰਾਕਰਮੀ ਰਾਜਾ ਜਿਸ ਨੇ ਆਪਣਾ ਸਭ ਕੁਝ ਬ੍ਰਾਹਮਣ ਵਿਸ਼ਵਾ ਮਿਤ 

ਨੂੰ ਦਾਨ ਦੇ ਦਿੱਤਾ, ਪਤਨੀ ਤੇ ਪੁੱਤਰ ਨੂੰ ਵੀ ਵੇਚ ਕੇ ਆਪ ਸਮਸ਼ਾਨ ਭੂਮੀ ਵਿਚ ਨੌਕਰੀ 
ਕਰਨੀ ਪਈ। ਪੁੱਤਰ ਦੇ ਮਰਨ ਤੇ ਵੀ ਇਸ ਨੇ ਬਿਨਾ ਪੈਸੇ ਤੋਂ ਪਤਨੀ ਨੂੰ ਪੁੱਤਰ ਦੇ 
ਮਿਰਤਕ ਸਰੀਰ ਨੂੰ ਸਮਸ਼ਾਨ ਭੂਮੀ ਵਿਚ ਫੁੱਕਣ ਨਾ ਦਿੱਤਾ। ਸਚਾਈ, ਨਿਸ਼ਕਪਟਤਾ 
ਤੇ ਧਾਰਮਿਕ ਦ਼ਿੜਤਾ ਕਾਰਨ ਆਪਣੀ ਨਗਰੀ ਸਮੇਤ ਸਵਰਗ ਲੋਕ ਦਾ ਵਾਸੀ ਬਣਿਆ। 
“ਤਿਨਿ ਹਰੀਚੰਦਿ ਪ੍ਰਿਥਮੀ ਪਤਿ ਰਾਜੈ ਕਾਗਦਿ ਕੀਮ ਨ ਪਾਈ। ”” 

- ਪ੍ਰਭਾ ੧, ਅਸ ੪, ੨:੧ (1344) 
ਹੋਰ ਰੂਪ: 
ਹਰੀਚੰਦੁ - 
“ਹਰੀਚੰਦੁ ਦਾਨੁ ਕਰੈ ਜਸੁ ਲੇਵੈ । ” 

- ਗਉ ੧, ਅਸ ੯, ੩:੧ (224) 


“ਭਰਮਿ ਸੂਕੇ ਬਹੁ ਉਭਿ ਸੁਕ ਕਹੀਅਹਿ ਮਿਲਿ ਸਾਧੂ ਸੰਗਿ ਹਰੀਜੈ। ” 
- ਕਲਿ ੪, ਅਸ ੬, ੩:੧ (1326) 


- ਸਾਰ ੪, ਵਾਰ ੩੬ਸ, ੫. ੧:੪ (1251) 


ਹੌਲੇ, ਘੱਟ ਭਾਰ ਵਾਲੇ, (ਇਥੇ) ਜਿਨ੍ਹਾਂ ਨੇ (ਪਾਪਾਂ ਦਾ) ਬਹੁਤਾ ਭਾਰ ਨਹੀ ਚੁਕਿਆ। 
“ਹਰੂਏ ਹਰੂਏ ਤਿਰਿ ਗਏ ਡੂਬੇ ਜਿਨ ਸਿਰ ਭਾਰ। ”” 
- ਸੋਲ ਕਬ, ੩੫੦੨ (1366) 


(1) ਸਰਸਬਜ਼ ਹੋਏ, ਹਰੇ ਭਰੇ ਹੋਏ 
“ਜੀਉ ਪ੍ਰਾਣ ਮਨੁ ਤਨੁ ਹਰੇ ਸਾਚਾ ਏਹੁ ਸੁਆਉ। ” (ਸਫਲ ਹੋਏ) 

- ਸਿਰੀ ੫, ੮੫, ੩੯੨ (47) 
“ਸਤਿਗੁਰ ਦਇਆਲ ਕਿਰਪਾਲ ਭੇਟਤ ਹਰੇ ਕਾਮੁ ਕੋਧੁ ਲੋਭੁ ਮਾਰਿਆ। ? (ਨਿਹਾਲ 
ਹੋਏ) 





907 


- ਸਿਰੀ ੫, ਛੰਤ ੩, ੫:ਪ (81) 
“ਜਿਸੁ ਸਿਮਰਤ ਹੋਤ ਸੂਕੇ ਹਰੇ। ” (ਖੁਸ਼ੀ/ ਖੇੜੇ ਭਰਪੂਰ) 
- ਗਉਂ ੫, ੯੦, ੩:੩ (183) 
““ਸੂਕੇ ਹਰੇ ਕੀਏ ਖਿਨ ਮਾਹੇ। ” (ਸਜਿੰਦ) 
- ਗਉਂ ੫, ੧੨੭, ੧:੧ (191) 


- ਮਾਝ ੫, ਬਾਰਾ ੧੪:੮ (136) 
(3) ਹਰੀ/ਪ੍ਰਭੂ ਨੂੰ, ਹਰੀ 
“ਭੈ ਭੰਜਨ ਅਘ ਦੂਖ ਨਾਸ ਮਨਹਿ ਅਰਾਧਿ ਹਰੇ । ” 
- ਗਉਂ ੫, ਬਾਅ ੪੦ਸ:੧ (258) 
“ਆਪਿ ਲਹਾਏ ਕਰੇ ਜਿਸੁ ਕਿਰਪਾ ਜਿਸ ਨੋ ਗੁਰਮੁਖਿ ਕਰੇ ਹਰੇ। ” (ਹਰੀ) 
- ਬਿਹਾ ੪, ਵਾਰ ੯:੩ (552) 
“ਪੰਚ ਭਾਗੇ ਚੋਰ ਸਹਜੇ ਸੁਖੈਨੋ ਹਰੇ ਗੁਨ ਗਾਵਤੀ ਗਾਵਤੀ ਗਾਵਤੀ ਦਰਸ 
ਪਿਆਰਿ। ? (ਹਰੀ ਦੇ) 
- ਕਾਨ ੫, ੩੭, ੧":੨ (1305) 
(4) ਮਰਦਾ/ਮੁਕਾਉਂਦਾ ਹੈ, ਦੂਰ ਕਰਦਾ ਹੈ 
“ਆਪਿ ਕਰੇ ਆਪੇ ਹਰੇ ਵੇਖੈ ਵਡਿਆਈ। ”? 
- ਆਸਾ ੧, ਅਸ ੧੯, ੪੧ (421) 


(5) ਦੂਰ ਹੋ ਗਏ, ਮਿਟ ਗਏ 


“ਅਮਰੁ ਥੀਆ ਫਿਰਿ ਨ ਮੂਆ ਕਲਿ ਕਲੇਸਾ ਦੁਖ ਹਰੇ । ” 

- ਬਿਹਾ ੫, ਛੰਤ ੫, ੩੪ (545) 
(6) ਹਰੀ ਭਾਵ ਮਿਠੀ 
“ਤਿਨਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ। ” 

- ਸੋਰ ੧, ਅਸ ੩, ੧੨ (636) 


ਹਰੇਹਰਿ ---- (1) ਹਰੀ ਹਰੀ, ਪ੍ਰਭੂ ਪ੍ਰਭੂ 
“ਮਾਰਗਿ ਚਲਤ ਹਰੇਹਰਿ ਗਾਈਐ। ?” 
- ਆਸਾ ੫. ੬੧, ੧੨ (386) 
(2) ਹਰੀ/ਪ੍ਰਭੂ ਦਾ 
“ਨਾਨਕ ਪਾਇਆ ਏਹੁ ਨਿਧਾਨ ਹਰੇਹਰਿ ਨਿਰਮਲ ਨਾਮ। ? 
- ਰਾਮ ੫, ੪੦, ੪:੧ (895) 


- ਗਉਂ ੫, ਅਸ ੪, ੧":੨ (237) 
“ਕਬੀਰ ਹਰਦੀ ਪੀਰਤਨੁ ਹਰੈ ਚੂਨ ਚਿਹਨੁ ਨ ਰਹਾਇ। ” (ਦੂਰ ਕਰੇ ਤਿਆਗੇ/ਛੱਡੇ) 
- ਸਲੋ ਕਬ, ੫੭੧੧ (1367) 


੫ 


ਦੂਰ ਕਰੋਂ 
“ਹੇ ਸੰਸਾਰ ਤਾਪ ਹਰਣਹ ਕਰੁਣਾ ਮੈ ਸਭ ਦੁਖ ਹਰੋ । ” 





908 


- ਸਸ ੫, ੫੦੨੨ (1358) 


“ਗੁਰਿ ਕੀਨੀ ਕ੍ਰਿਪਾ ਹਰਿ ਨਾਮੁ ਦੀਅਉ ਜਿਸੁ ਦੇਖਿ ਚਰੰਨ ਅਘੰਨ ਹਰੂਹਉ। ”” 
- ਸਵ ੪, ਨਲ ੧੧:੨ (1400) 
ਹਰ੍ਿਆਉ --- ਹਰੀ ਚੁਗਨ ਵਾਲਾ 
“ਜੈਸੇ ਪਸੁ ਹਰ੍ਿਆਉ ਤੈਸਾ ਸੰਸਾਰੁ ਸਭ। ? 
- ਆਸਾ ੫, ੧੦੬, ੪੧ (397) 


- ਗੋਂਡ ਕਬ, ੯, ੨:੧ (872) 
ਹਲਕਾਏ ---- (ਸੰ.) ਹਲਕੇ ਹੋਏ, ਪਾਗਲ ਹੋਏ 

“ਅੰਤਰਿ ਲੋਭੁ ਫਿਰਹਿ ਹਲਕਾਏ । ?” 

- ਆਸਾ ੫, ੮, ੨੧ (372) 
ਹੋਰ ਰੂਪ: 
ਹਲਕਿਓ - 
“ਲੋਭ ਲਹਰਿ ਸਭੁ ਸੁਆਨੁ ਹਲਕੁ ਹੈ ਹਲਕਿਓ ਸਭਹਿ ਬਿਗਾਰੇ । ” (ਹਲਕੇ ਹੋਏ ਨੇ) 

- ਨਟ ੪, ਅਸ ੬, ੭੧ (983) 

ਹਲਕੁ - 


“ਅੰਤਰਿ ਲੋਭ ਹਲਕੁ ਦੁਖੁ ਭਾਰੀ ਬਿਨੁ ਬਿਬੇਕ ਭਰਮਾਇ। ”” 
- ਭੈਰ ੩, ੧੯, ੧੨ (1132) 


“ਖਾਵਹੁ ਖਰਚਹੁ ਤੋਟਿ ਨ ਆਵੈ ਹਲਤ ਪਲਤ ਕੈ ਸੰਗੇ । ” 
- ਗੂਜ ੫. ੩, ੪:੧ (496) 
(ਅਧਿਕ ਕਰਕੇ ਇਹ ਸ਼ਬਦ “ਹਲਤ ਪਲਤ” ਇਕਠਾ ਹੀ ਆਇਆ ਹੈ?) 
ਹੋਰ ਰੂਪ: 
ਹਲਤਿ - 
“ਹਲਤਿ ਪਲਤਿ ਸੁਖੁ ਪਾਇਦੇ ਜਪਿ ਜਪਿ ਰਿਦੈ ਮੁਰਾਰਿ। ” 
- ਸਿਰੀ ੩, ੪੨, ੨੨ (30) 
ਹਲਤੁ - 
“ਹਲਤੁ ਪਲਤੁ ਤਿਨੀ ਦੋਵੈ ਗਵਾਏ ਦੁਖੇ ਦੁਖਿ ਵਿਹਾਵਣਿਆ। ”? 
- ਮਾਝ ੩, ਅਸ ੨੩, ੫:੩ (123) 
ਹਲਤੈ - 
“ਹਲਤੈ ਵਿਚਿ ਸਾਕਤ ਦੁਹੇਲੇ ਭਏ ਹਥਹੁ ਛੁੜਕਿ ਗਇਆ ਅਗੈ ਪਲਤਿ ਸਾਕਤੁ ਹਰਿ 
ਦਰਗਹ ਢੋਈ ਨ ਪਾਈ। ”” 
- ਸ਼ੂਹੀ ੪, ੧੦, ੫੨੨ (734) 


ਹਲਾਇਨਿ --- ਹਲਾਉਦੇ ਹਨ 





909 


“ਪੈਰ ਹਲਾਇਨਿ ਫੇਰਨਿ੍‌ ਸਿਰ। ” 
- ਆਸਾ ੧, ਵਾਰ ਪਸ, ੧, ੨:੨ (465) 


==<== (ਸੰ.) ਮਦਿਰਾ, ਸ਼ਰਾਬ (ਫਾ. ਹਲਾਹਲ) ਜ਼ਹਿਰ 
“ਜੋ ਹਲਾਹਲ ਸੋ ਪੀਵੈ ਬਉਰਾ। ” 
- ਗਉਂ ੫, ੮੨, ੩:੧ (180) 


“ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ । ”? 
- ਮਾਝ ੧, ਵਾਰ ੭ਸ, ੧, ੩:੨ (141) 


(ਅ. ਹਲਾਲ) (1) ਧਰਮ ਅਨੁਸਾਰ ਜਿਸ ਵਸਤੂ ਦਾ ਵਰਤਣਾ ਯੋਗ ਹੈ 
“ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ। ” (ਨੇਕ ਕਮਾਈ, “ਕੁਰਾਣ ” 
ਬਣਾ) 
- ਮਾਝ ੧, ਵਾਰ ੭ਸ, ੧, ੧੧ (140) 
(2) ਮੁਸਲਮਾਨੀ ਧਰਮ ਅਨੁਸਾਰ ਜਿਹਬਾ ਕੀਤੇ ਜੀਵ ਦਾ ਮਾਸ 
“ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ। ?” 
- ਮਾਝ ੧, ਵਾਰ ੭ਸ, ੧, ੨੪ (141) 
“ਹੋਇ ਹਲਾਲੂ ਲਗੈ ਹਰਿ ਜਾਇ। ” (ਕੁਠੇ ਜਾ ਕੇ) 
- ਰਾਮ ੩, ਵਾਰ ੧੯ਸ, ੧, ੨:੭ (956) 
(3) ਨੇਕ ਕਮਾਈ 
“ਹਕੁ ਹਲਾਲੂ ਬਖੋਰਹੁ ਖਾਣਾ। ”? 
- ਮਾਰੂ ੫, ਸੋਲਾ ੧੨, ੧੧:੧ (1084) 
“ਕਬੀਰ ਜੋਰੀ ਕੀਏ ਜੁਲਮੁ ਹੈ ਕਹਤਾ ਨਾਉ ਹਲਾਲੂ । ”” 
- ਸਲੋ ਕਬ, ੧੮੭੧ (1374) 
(4) ਜ਼ਿਬਹਾ 
“ਜੋਤਿ ਸਰੂਪ ਅਨਾਹਤ ਲਾਗੀ ਕਹੁ ਹਲਾਲੂ ਕਿਆ ਕੀਆ। ”” 
ਰਹ - ਪ੍ਰਭਾ ਕਬ, ੪, ੨੭੨ (1350) 


ਹਿਲਦਾ, ਡੋਲਦਾ 
“ਗੁਰ ਬਚਨਿ ਕਾਰਜ ਸਰਬ ਪੂਰਨ ਈਤ ਊਤ ਨ ਹਲੀ। ”” 
- ਕੇਦਾ ੫, ੧੪, ੧੧ (1122) 


(ਸੰ.) ਜੋਤਣਾ, ਜ਼ਮੀਨ ਨੂੰ ਵਾਹੁਣ ਦਾ ਸੰਦ 
“ਮੈ ਸਤ ਕਾ ਹਲੁ ਜੋਆਇਆ। ”” 


- ਸਿਰੀ ੫, ਅਸ ੨੯, ੨੨ (73) 
“ਹਲ ਜੋਤੈ ਉਦਮੁ ਕਰੇ ਮੇਰਾ ਪੁਤੁ ਧੀ ਖਾਇ। ” 
- ਗਉਂ ੪, ੪੭, ੧੨ (166) 


“ਤੁਲਿ ਨਹੀ ਚਢੈ ਜਾਇ ਨ ਮੁਕਾਤੀ ਹਲੂਕੀ ਲਗੈ ਨ ਭਾਰੀ। ” 
- ਗਉ ਕਬ, ੪੮, ੧":੨ (333) 





910 


“ਹਲੇ ਯਾਰਾਂ ਹਲੇ ਯਾਰਾਂ ਖੁਸਿਖਬਰੀ । ” 
- ਤਿਲੰ ਨਾਮ, ੧, ੩:੧ (727) 


“ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ । ? 
ਸਿਰੀ ੫, ਅਸ ੨੯, ੧੩:੩ (74) 


“ਸਬ ਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ। ”” 

- ਤਿਲੰ ੧, ੧, ੩:੧ (721) 
ਹੋਰ ਰੂਪ: 
ਹਵਾਇ - 
“ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਇ। ”” 

- ਤਿਲੰ ੫, ੧, ੧":੨ (723) 
ਹਵਾਈ - ਮਤਾਬੀ, ਇਕ ਪ੍ਰਕਾਰ ਦੀ ਹਵਾ ਵਿਚ ਉਡਣ ਵਾਲੀ ਆਤਸ਼ਬਾਜ਼ੀ 
“ਪ੍ਰੇਮ ਪਲੀਤਾ ਸੁਰਤਿ ਹਵਾਈ ਗੋਲਾ ਗਿਆਨੁ ਚਲਾਇਆ। ”” 

- ਭੈਰ ਕਬ, ੧੭, ੪:੧ (1161) 


(ਅ. ਅਹਵਾਲ) ਹਾਲਤ, ਦਸ਼ਾ 
“ਇਹੀ ਹਵਾਲ ਹੋਹਿਗੇ ਤੇਰੇ । ” 
- ਗਉ ਕਬ, ੩੫, ੨:੨ (330) 


ਹੋਰ ਰੂਪ: 


ਹਵਾਲਾ - 
“ਕਹੁ ਨਾਨਕ ਹਮ ਇਹੈ ਹਵਾਲਾ ਰਾਖੁ ਸੰਤਨ ਕੈ ਪਾਛੇ । ” 

- ਸੋਰ ੫, ੧੭, ੪੧੨ (613) 
ਹਵਾਲੂ - 
“ਚਾੜਿਕ ਜਿਉ ਤਰਸਤ ਰਹੈ ਤਿਨ ਕੋ ਕਉਨੁ ਹਵਾਲੁ। ? 

- ਸਲੋ ਕਬ, ੧੨੪੧੨ (1371) 


(ਅ. ਹਵਾਲਾ) ਸਪੁਰਦ 
“ਹਰਿ ਭਗਤਾ ਹਵਾਲੈ ਹੋਤਾ। ” 
- ਰਾਮ ੫, ੩੫, ੧:੪ (893) 


“ਤਿਣ ਕੀ ਅਗਨਿ ਮੇਘ ਕੀ ਛਾਇਆ ਗੋਬਿਦ ਭਜਨ ਬਿਨੁ ਹੜ ਕਾ ਜਲੂ। ”” 
- ਟੋਡੀ ੫, ੨੬, ੧":੨ (717) 


ਹੜਵਾਣੀਐ -- ਹੱਥਕੜੀ ਨਾਲ 


ਰਿ 


“ਨਿੰਦਕ ਲਾਇਤਬਾਰ ਮਿਲੇ ਹੜ੍ਵਾਣੀਐ। ” 
- ਮਲਾ ੧, ਵਾਰ ੨੧:੭ (1288) 





911 


“ਬਾਬਾ ਮੂਰਖੁ ਹਾ ਨਾਵੈ ਬਲਿ ਜਾਉ। ” 


=' ਖਾਰ ੧. ਅਸ ੧੧; ੧੯੨੧ (1015) 


(1) ਕਰ, ਕਰੋ, (ਕਰ) ਖਾਂ 
“ਗੋਬਿੰਦ ਗੋਬਿੰਦ ਕਰਿ ਹਾਂ। ? 
“ਹਰਿ ਹਰਿ ਮਨਿ ਪਿਆਰਿ ਹਾਂ।”? 
- ਆਸਾ ੫, ੧੫੭, ੧":੧੧੨ (409) 
ਮਨਸਾ ਏਕ ਮਾਨਿ ਹਾਂ। ” (ਖਾਂ) 
- ਆਸਾ ੫, ੧੫੮. ੧":੧ (409) 
(2) ਹੈ 
“ਪੰਕਜ ਮੋਹ ਸਰਿ ਹਾਂ।” 
- ਆਸਾ ੫, ੧੫੭, ੧੯੧ (409) 
(3) ਹਾਂ, ਵਰਤਮਾਨ ਉਤਮ ਪੁਰਖ ਬੋਧਕ 
“ਅਨਿਨ ਉਪਾਵ ਕਰਿ ਹਾਂ। ” 
- ਆਸਾ ੫, ੧੫੭, ੧:੪ (409) 
“ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ। ”” 
- ਧਨਾ ੧, ੨, ੧:੧ (660) 
(4) ਹੋਵੇ - 
“ਥਿਰ ਥਿਰ ਚਿਤ ਥਿਰ ਹਾਂ। ” 
- ਆਸਾ ੫. ੧੫2, ੨੯੧ (409) 
(5) ਹਨ - 
“ਬਨੁ ਗ੍ਰਿਹਿ ਸਮਸਰਿ ਹਾਂ। ” 
- ਆਸਾ ੫, ੧੫੭, ੨੧੨ (409) 


“ਹਾਇ ਹਾਇ ਕਰੇ ਦਿਨੁ ਰਾਤਿ ਮਾਇਆ ਦੁਖਿ ਮੋਹਿਆ ਜੀਉ। ? 
- ਧਨਾ ੪, ਛੰਤ ੧, ੪:੨ (690) 


“ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ। ”” 
- ਸੋਰ ੫, ੧੨, ੧:੧ (611) 


- ਸਲੋ ੫, ੯੭੧ (1425) 


- ਬਸੰ ਕਬ, ੩, ੨੨ (1194) 


(1) ਮਾਮਲਾ/ਮਹਸੂਲ ਉਗਰਾਹੁਨ ਦੀ ਸਮਰਥਾ 
“ਹੁਕਮੁ ਹਾਸਲੂ ਕਰੀ ਬੈਠਾ ਨਾਨਕਾ ਸਭ ਵਾਉ। ” 





912 


- ਸਿਰੀ ੧, ੧, ੪੨ (14) 
(2) (ਅ. ਹਾਸਲ) ਪ੍ਰਾਪਤ 
“ਹੁਕਮੁ ਹੋਆ ਹਾਸਲੁ ਤਦੇ ਹੋਇ ਨਿਬੜਿਆ ਹੰਢਹਿ ਜੀਅ ਕਮਾਂਦੇ । ” 
- ਸੋਰ ੪, ਵਾਰ ੨੮ਸ, ੧, ੧੨ (653) 


੯) 


“ਬਹੁਰਿ ਬਹੁਰਿ ਪਿਰ ਹੀ ਸੰਗੁ ਮਾਗੈ ਓਹੁ ਬਾਤ ਜਾਨੈ ਕਰਿ ਹਾਸਾ ਹੇ । ? 
- ਮਾਰੂ ੫, ਸੋਲਾ ੨, ੯:੩ (1073) 


“ਨਿਤ ਉਠਿ ਹਾਸੈ ਹੀਗੈ ਮਰੈ । ” 
- ਗਉਂ ਕਬ, ੧੪, ੧:੨ (326) 
(1) ਗੁਰਮੁਖੀ ਲਿਪੀ ਦਾ 5 ਵਾਂ ਅੱਖਰ, “ਹ”, ਮਹਾ ਪ੍ਰਾਣ, ਇਕ ਅਰਧ ਸੂਰ 
“ਹਾਹਾ ਹੋਤ ਹੋਇ ਨਹੀ ਜਾਨਾ। ” 
- ਗਉਂ ਕਬ, ਬਾਅ ੪੨:੧ (342) 
(2) ਖਿੜ ਖਿੜ ਹਸਣਾ 
“ਰੇ ਮਨ ਕਿਆ ਕਰਹਿ ਹੈ ਹਾਹਾ। ” 
- ਆਸਾ ੫, ੧੨੩. ੧੯੧੧ (402) 
“ਹਾਹਾ ਕਰਤ ਬਿਹਾਨੀ ਅਵਧਹਿ ਤਾ ਮਹਿ ਸੰਤੋਖੁ ਨ ਪਾਇਆ। ” (ਹਸਦਿਆਂ, ਮੌਜ 
ਮੇਲਾ ਕਰਦਿਆਂ) 
- ਜੈਤ ੫, ੧, ੨:੨ (700) 
(3) ਸ਼ੋਕ/ਪਸ਼ਚਾਤਾਪ ਬੋਧਕ, ਹਾਏ ਹਾਏ 
“ਹਾਹਾ ਪੁਭ ਰਾਖਿ ਲੇਹੁ । ”” 
- ਧਨਾ ੫, ੧੯, ੧":੧ (675) 
(4) ਇਕ ਗੰਧਰਵ, ਦੇਵਤਿਆਂ ਦਾ ਇਕ ਰਾਗੀ 
- ਮਾਲਾ ੫, ੨੫, ੧੨ (1272) 


(1) ਠੀਕ ਹੈ, ਠੀਕ ਹੈ, ਮੈਂ ਸਮਝ ਲਿਆ ਹੈ 
“ਹਾਂ ਹਾਂ ਲਪਟਿਓ ਰੇ ਮੂੜੇ ਕਛੂ ਨ ਥੋਰੀ। ” 
- ਟੋਡੀ ੫, ੧੬, ੧":੧ (715) 
(2) ਹੇ, ਸੰਬੋਧਨ ਵਾਚਕ 
“ਤਿਆਗੀਐ ਗੁਮਾਨੁ ਮਾਨੁ ਪੇਖਤਾ ਦਇਆਲ ਲਾਲ ਹਾਂ ਹਾਂ ਮਨ ਚਰਨ ਰੇਨ। ?” 
- ਕਾਨ ੫. ੩੮, ੧"2੧ (1305) 


(1) ਗੁਰਮੁਖੀ ਲਿੱਪੀ ਦਾ ਪੰਜਵਾਂ ਅਖਰ, ਮਹਾਂ ਪ੍ਰਾਣ, ਅਰਧ ਸੂਰ (੫੧7੫੬) 
“ਹਾਂਹੈ ਹੋਰੁ ਨ ਕੋਈ ਦਾਤਾ ਜੀਅ ਉਪਾਇ ਜਿਨਿ ਰਿਜਕੁ ਦੀਆ। ” 
- ਆਸਾ ੧, ਪਟੀ ੩੪:੧ (434) 


- ਬਸੰ ਨਾਮ, ੩, ੧੨ (1196) 





913 


(1) ਪੁਕਾਰ, ਆਵਾਜ਼, ਸਦ, ਹੋਰ ਵੇਖੋ “ਹਾਕੁ ? 
“ਜਰਾ ਹਾਕ ਦੀ ਸਭ ਮਤਿ ਥਾਕੀ ਏਕ ਨ ਥਾਕਸਿ ਮਾਇਆ। ” 
- ਸੂਹੀ ਕਬ, ੪, ੧:੨ (793) 
(2) ਹਿਕ ਕੇ 
“ਸਗਲੇ ਦੂਖ ਪਾਣੀ ਕਰਿ ਪੀਵਾ ਧਰਤੀ ਹਾਕ ਚਲਾਈ। ”” 
- ਮਾਝ ੧, ਵਾਰ ੧੯ਸ, ੧, ੧੨ (147) 


ਹਾਕਾਰੜਾ --- ਬੁਲਾਣ ਵਾਲਾ, ਬੁਲਾਵਾ 
“ਲਿਖਿਆ ਲੇਖੁ ਨ ਮੇਟੀਐ ਦਰਿ ਹਾਕਾਰੜਾ ਆਇਆ ਹੈ। ”” 
- ਵਡ ੧, ਅਲਾ ੫, ੪:੨ (582) 


“ਹਾਕਾਰਾ ਆਇਆ ਜਾ ਤਿਸੁ ਭਾਇਆ ਰੁੰਨੇ ਰੋਵਣਹਾਰੇ । ? 
- ਵਡ ੧, ਅਲਾ ੫, ੪:੩ (582) 


4 


ਮੈ ਜੁ, ਇਹ ਗੱਲ ਹੈ (ਦਰਪਣ, ਸ਼ਬਦਾਰਥ ਇਸ ਨੂੰ ਕੇਵਲ “ਟੇਕ” ਮੰਨਦੇ ਹਨ) 
“ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ। ” 
- ਸਵ ੫, ੧:੮ (1385) 


(1) ਆਵਾਜ਼ ਦੇਣਾ, ਬੋਲਣਾ 
“ਦਿਲਾ ਕਾ ਮਾਲਕੁ ਕਰੇ ਹਾਕੁ । ”” 
- ਰਾਮ ੫. ੪੫, ੩:੩ (897) 
(2) ਆਖਦੇ ਹਨ, ਕਹੇ ਜਾਂਦੇ ਹਨ 
“ਜੋ ਰਤੇ ਦੀਦਾਰ ਸੇਈ ਸਚੁ ਹਾਕੁ । ” 
- ਰਾਮ ੫, ਵਾਰ ੫:੧ (959) 


(ਅ. ਹਾਜ਼ਰਹਜ਼ੂਰ) ਸਾਹਮਣੇ, ਪ੍ਰਗਟ, ਪ੍ਰਤੱਖ, ਹਾਜ਼ਰ ਨਾਜ਼ਰ 
“ਵਿਸਮਾਦੁ ਦੇਖੇ ਹਾਜਰਾ ਹਜੂਰਿ। ”” 
- ਆਸਾ ੧, ਵਾਰ ੩ਸ, ੧, ੧:੧੪ (464) 


(1) (ਅ. ਹਾਜ਼ਰ) ਮੌਜੂਦ, ਹਾਜ਼ਰ ਨਾਜ਼ਰ, ਹਾਜ਼ਰ ਹਜ਼ੂਰ 
“ਹਰਿ ਦਿਸਹਿ ਹਾਜਰੁ ਜਾਹਰਾ। ” 


- ਸਿਰੀ ੫, ਅਸ ੨੯, ੨੦੨ (74) 
(2) ਸਾਹਮਣੇ - 
“ਓਇ ਹਾਜਰੁ ਮਿਠਾ ਬੋਲਦੇ ਬਾਹਰਿ ਵਿਸੁ ਕਢਹਿ ਮੁਖਿ ਘੋਲੇ । ” 
- ਗਉਂ ੪, ਵਾਰ ੧੧:੫ (306) 
(“ਮਹਾਨਕੋਸ਼” ਇਸ ਦੇ ਅਰਥ “ਪ੍ਰਤੱਖ” ਕਰਦਾ ਹੈ) 
(3) ਪ੍ਰਤਖ 
“ਜਾ ਮਿਲਿਆ ਪੂਰਾ ਸਤਿਗੁਰੂ ਤਾ ਹਾਜਰੁ ਨਦਰੀ ਆਈਆ। ”” 
- ਗਉ ੪, ਵਾਰ ੨੩:੪ (313) 
(4) ਹਾਜ਼ਰ ਹੋ ਕੇ, ਇਕ ਮਨ (ਇਕਾਗਰ) ਹੋ ਕੇ 
““ਹੈ ਹਜੂਰਿ ਹਾਜਰੁ ਅਰਦਾਸਿ। ” 
- ਆਸਾ ੧, ੧੩. ੧":੧ (352) 





914 


ਹਾਜਰੁ ਹਜੂਰਿ - ਮੌਜੂਦ, ਹਾਜ਼ਰ ਨਾਜ਼ਰ 
“ਹਾਜਰੁ-ਹਜੂਰਿ ਹਰਿ ਵੇਪਰਵਾਹਾ। ”” 


- ਮਲਾ ੩, ੧੧, ੪:੩ (1261) 


ਪ੍ਰਤੱਖ, ਹਾਜ਼ਰ ਨਾਜ਼ਰ ਵੇਖੋ “ਹਾਜਰੁ” (3) 
“ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ-ਹਜੂਰਿ ਖੁਦਾਇ। ” 
- ਤਿਲੰ ਕਬ, ੧, ੧:੨ (727) 


(ਅ. ਹਾਜੀ) ਹਜ ਕਰਨ ਵਾਲਾ, ਮੱਕਾ ਸ਼ਰੀਫ ਦੀ ਯਾਤਰਾ ਕਰਨ ਵਾਲਾ 
“ਨਾ ਕੋ ਸੇਖੁ ਮਸਾਇਕੁ ਹਾਜੀ। ” 
- ਮਾਰੂ ੫, ਸੋਲਾ ੧੫, ੧੧:੨ (1036) 
“ਜੋ ਦਿਲੁ ਸੋਧੈ ਸੋਈ ਹਾਜੀ। ” 
- ਮਾਰੂ ੫, ਸੋਲਾ ੧੨, ੬:੨ (1084) 
(1) ਹੱਟੀ, ਦੁਕਾਨ, ਵੇਖੋ “ਹਾਟਿਓ”, “ਹਾਟੀ”, “ਹਾਟੁ ” 
“ਹਾਟ ਪਟਣ ਗੜ ਕੋਠੜੀ ਸਚੁ ਸਉਦਾ ਵਾਪਾਰ। ” 
- ਸਿਰੀ ੧, ਅਸ ੭, ੨੩ (57) 
ਹੋਰ ਰੂਪ: 
ਹਾਟਿ - 
“ਲਾਲਾ ਹਾਟਿ ਵਿਹਾਝਿਆ ਕਿਆ ਤਿਸੁ ਚਤੁਰਾਈ। ” (ਹੱਟੀ ਤੋ) 
- ਗਉ ੪, ੪੬, ੪:੧ (166) 
“ਹਰਿ ਰਸੁ ਸਾਧੂ ਹਾਟਿ ਸਮਾਇ। ” (ਹੱਟੀ ਵਿਚ) 
- ਆਸਾ ੫, ੨੭, ੨੧੨ (377) 
“ਤਿਸੁ ਜਨ ਕੇ ਹਮ ਹਾਟਿ ਬਿਹਾਝੇ ਜਿਸੁ ਹਰਿ ਹਰਿ ਕ੍ਰਿਪਾ ਕਰੈ। ? (ਹੱਟੀ ਤੇ) 
- ਮਲਾ ੪, ੩, ੨੧੧ (1263) 


(1) ਹਟੀ ਤੋ, ਹਟੀ ਵਿਚ, ਵੇਖੋ “ਹਾਟ” 
(2) ਹਟ ਕੇ, ਮੁੜ ਕੇ 
“ਮ੍ਰਿਗ ਪਕਰੇ ਘਰਿ ਆਣੇ ਹਾਟਿ।” 
- ਭੈਰ ੫, ੪, ੩੯੧ (1136) 

(“ਦਰਪਣ ” ਇਥੇ ਵੀ ਅਰਥ “ਹਟੀ ਵਿਚ” “ਲੈ ਆਂਦੇ” ਭਾਵ “ਵਸ ਕਰ ਲਏ? 
ਕਰਦੇ ਹਨ) 
(3) ਹਟ ਗਈ, ਸਾਥ ਛੱਡ ਗਈ 
“ਅਨਾਥ ਰਵਾਣਿ ਉਦਰੁ ਲੇ ਪੋਖਹਿ ਮਾਇਆ ਗਈਆ ਹਾਟਿ। ”” 

- ਸਾਰ ੫, ੧੦੫, ੧2੧ (1224) 


(1) ਬਾਜ਼ ਆਇਆ, ਮੁੜਿਆ, ਹਟਿਆ 
“ਨਿੰਦਕੁ ਗੁਰ ਕਿਰਪਾ ਤੇ ਹਾਟਿਓ। ”” 
- ਟੋਡੀ ੫, ੧੧, ੧":੧ (714) 
(2) ਹੱਟੀ ਹੀ 
“ਝੁਠੇ ਬਨਜਿ ਉਠਿ ਹੀ ਗਈ ਹਾਟਿਓ। ” 
- ਮਲਾ ਰਵਿ, ੩, ੨੨ (1293) 





915 


“ਹਾਟੀ ਬਾਟੀ ਰਹਹਿ ਨਿਰਾਲੇ ਰੂਖਿ ਬਿਰਖਿ ਉਦਿਆਨੇ। ”” 
- ਰਾਮ ੧, ਸਿਗੋ ੭:੧ (938) 


- ਗਉਂ ੧, ੬, ੪:੩ (153) 
ਹੱਟੀ, ਦੁਕਾਨ 
“ਦੇਵਨਹਾਰੁ ਬਿਸਾਰਿਓ ਅੰਧੁਲੇ ਜਿਉ ਸਫਰੀ ਉਦਰੁ ਭਰੈ ਬਹਿ ਹਾਟੁਲੀ। ” 
- ਸਾਰ ੫, ੬੧, ੧੨ (1216) 


“ਕਾਮ ਕਰੋਧ ਮਾਇਆ ਬਿਖੁ ਮਮਤਾ ਇਹ ਬਿਆਧਿ ਤੇ ਹਾਟੇ। ” 
- ਗੂਜ ੫, ੬, ੧:੨ (496) 


(1) ਹਟਦਾ ਹੈ 
“ਗੁਰ ਕਾ ਸਿਖੁ ਬਿਕਾਰ ਤੇ ਹਾਟੈ । ” 
- ਗਉ ੫. ਸੁਖ ੧੮, ੧:੬ (286) 
(2) ਹੱਟੀ 
“ਰੋਵਹੁ ਸਾਕਤ ਬਾਪੁਰੇ ਜੁ ਹਾਟੈ ਹਾਟ ਬਿਕਾਇ। ” 
- ਸਲੋ ਕਬ, ੧੬:੨ (1365) 


- ਗੁੂਜ ੫, ਵਾਰ ੧੫:੨ (522) 
ਧਿਰਾਂ, ਪਾਸੇ 
“ਹਾਠਾ ਦੋਵੈ ਕੀਤੀਓ ਸਿਵ ਸਕਤਿ ਵਰਤਾਈਆ। ” 

- ਮਾਰੂ ੫, ਵਾਰ ੬:੫ (1096) 


“ਰੇਚਕ ਕੁੰਭਕ ਪੂਰਕ ਮਨ ਹਾਠੀ । ” 


- ਮਾਰੂ ੧, ਸੋਲਾ ੨੨, ੧੪੧੨ (1043) 

ਹੱਠ ਵਾਲੀ ਠੀਸ, ਜ਼ਿਦ ਵਾਲੀ ਗਪ, ਹੱਠ ਨਾਲ ਪ੍ਰਾਪਤ ਹੋਣ ਵਾਲੀ ਗਲ 
“ਕੂੜੇ ਮੂਰਖ ਕੀ ਹਾਠੀਸਾ। ”” 

- ਸ਼ੂਹੀ ੫, ੭, ੧੨ (738) 
“ਸੰਤ ਸੇਵਾ ਕਰਿ ਭਾਵਨੀ ਲਾਈਐ ਤਿਆਗਿ ਮਾਨੁ ਹਾਠੀਲਾ। ”” 

- ਗੂਜ ੫, ੧੩, ੧:੨ (498) 
ਹੱਡੀ, ਅਸਥੀ 
“ਹਾਡ ਮਾਸ ਨਾਂੜੀ ਕੋ ਪਿੰਜਰੁ ਪੰਖੀ ਬਸੈ ਬਿਚਾਰਾ। ? 





916 


- ਸੋਰ ਰਵਿ, ੬, ੧੨ (659) 
(ਸੰ. ਅਥਵਾ) ਖਾਣਾ ਬਣਾਨ ਦਾ ਭਾਂਡਾ, ਮਿੱਟੀ ਦੀ ਤੌੜੀ 
“ਕੁੰਭਾਰ ਕੇ ਘਰ ਹਾਂਡੀ ਆਛੈ ਰਾਜਾ ਕੇ ਘਰ ਸਾਂਡੀ ਗੋ। ” 

- ਟੋਡੀ ਨਾਮੁ, ੩, ੧੧ (718) 
“ਕਾਇਆ ਹਾਂਡੀ ਕਾਠ ਕੀ ਨਾ ਓਹ ਚਰ੍ਹੈ ਬਹੋਰਿ। ” 

- ਸਲੋ ਕਬ, ੭੦੨ (1368) 

-<-- ਫਿਰਦਾ ਹੈ 

“ਜਿਸ ਨੋ ਵਿਸਰੈ ਨਾਉ ਸੋ ਜੋਨੀ ਹਾਂਢੀਐ। ” 

- ਰਾਮ ੫, ਵਾਰ ੧੪੪ (964) 


“ਇਹੁ ਮਨੂਆ ਖਿਨੁ ਨ ਟਿਕੈ ਬਹੁ ਰੰਗੀ ਦਹ ਦਹ ਦਿਸਿ ਚਲਿ ਚਲਿ ਹਾਢੇ । ” 
- ਗਉ ੪, ੫੯, ੧:੧ (171) 
ਹੋਰ ਰੂਪ: 
ਹਾਂਢੈ - 
“ਕਰੈ ਨਿੰਦ ਬਹੁ ਜੋਨੀ ਹਾਂਢੇ । ” (ਫਿਰੇਗਾ) 
- ਗੋਂਡ ਰਵਿ, ੨, ੩:੪ (875) 


ਹਾਣੀ, ਘਾਟਾ, ਨੁਕਸਾਨ, ਹੋਰ ਵੇਖੋ “ਹਾਣਿ”। 
“ਸਹਸਾ ਮੂਲਿ ਨ ਹੋਵਈ ਹਾਣਤ ਕਦੇ ਨ ਹੋਇ। ” 


- ਬਿਹਾ ੪, ਵਾਰ ੧੮ਸ, ੩, ੨:੪ (555) 


(1) (ਸੰ.) ਨੁਕਸਾਨ, ਹਾਣੀ, ਘਾਟਾ 
“ਮੂਲੁ ਜਾਣਿ ਗਲਾ ਕਰੇ ਹਾਣਿ ਲਾਏ ਹਾਣੂ। ” 
- ਮਾਝ ੧, ਵਾਰ ੨੨ ਸ, ੨, ੨:੪ (148) 
(2) (ਸੰ.) ਉਮਰ, ਵਰ੍ਹੇ 
“ਨਵ ਹਾਣਿ ਨਵਧਨ ਸਬਦਿ ਜਾਗੀ ਆਪਣੇ ਪਿਰ ਭਾਣੀਆ। ” (ਨੌਂ ਉਮਰ ਭਾਵ ਨੌ 
ਜੁਆਨ) 
- ਬਿਲਾ ੧, ਛੰਤ ੨, ੨:੩ (844) 


(1) ਨੁਕਸਾਨ, ਘਾਟੇ, ਵੇਖੋ ਹਾਣਿ (1) 
(2) ਘਟਦੀ, ਨਾਸ ਹੁੰਦੀ 
“ਹਾਣੁ ਹਟੁ ਕਰਿ ਆਰਜਾ ਸਚੁ ਨਾਮੁ ਕਰਿ ਵਥੁ। ” (ਘਟਦੀ/ਨਾਸ ਹੁੰਦੀ ਉਮਰ ਦੀ 
ਹੱਟੀ ਬਣਾ) 
- ਸੋਰ ੧, ੨, ੨:੧ (595) 

ਨੁਕਸਾਨ, ਘਾਟਾ 
“ਪਰ ਘਰੁ ਜੋਹੈ ਹਾਣੇ ਹਾਣਿ। ” (ਨੁਕਸਾਨ ਹੀ ਨੁਕਸਾਨ ਹੈ) 

- ਰਾਮ ੧, ਸਿਗੋ ੨੬੨ (941) 





917 


“ਮੁਕਤ ਲਾਲ ਅਨਿਕ ਭੋਗ ਬਿਨੁ ਨਾਮ ਨਾਨਕ ਹਾਤ। ? 
- ਕਾਨ ੫, ੪੨, ੨:੧ (1306) 
(ਸ਼ਬਦਾਰਥ” ਇਸ ਦੇ ਅਰਥ “ਨਸ਼ਟ ਰੂਪ” ਕਰਦਾ ਹੈ ਅਤੇ “ਦਰਪਨ” “ਆਤਮਕ 
ਮੌਤ”) 
“ਮਹਾ ਕਿਲਬਿਖ ਕੋਟਿ ਦੋਖ ਰੋਗਾ ਪ੍ਰਭ ਦਿਸਟਿ ਤੁਹਾਰੀ ਹਾਤੇ । ”” 
- ਦੇਵ ੫, ੮, ੨੧ (530) 


(1) ਅਥਾਹ ਲਗਣਾ, ਡੂੰਘਾਈ ਦਾ ਪਤਾ ਲਗਨਾ 
“ਸੁਣਿਐ ਹਾਥ ਹੋਵੈ ਅਸਗਾਹੁ । ” 
- ਜਪੁ ੧, ੧੧:੪ (3) 
“ਕਹਣੈ ਹਾਥ ਨ ਲਭਈ ਸਚਿ ਟਿਕੈ ਪਤਿ ਪਾਇ। ”! (ਗਲਾਂ ਨਾਲ ਥਹੁ ਨਹੀ” 
ਲਗਦਾ) 
- ਸਿਰੀ ੧, ਅਸ ੧੩, ੫:੨ (61) 


(2) (ਸੰ.) ਹੱਥ 
“ਇਕ ਰਤੀ ਬਿਲਮ ਨ ਦੇਵਨੀ ਵਣਜਾਰਿਆ ਮਿੜ਼ਾ ਓਨੀ ਤਕੜੇ ਪਾਏ ਹਾਥ। ” 
- ਸਿਰੀ ੫, ਪਹ ੪, ੫:੨ (78) 
“ਗੁਰਿ ਪੂਰੈ ਰਾਖੇ ਦੇ ਹਾਥ। ” (ਭਾਵ ਆਸਰਾ ਦੇ ਕੇ) 
- ਗਉਂ ੫, ੯੫, ੪:੩ (184) 
“ਕੋਟਿ ਮਨੋਰਥ ਆਵਹਿ ਹਾਥ। ” (ਪ੍ਰਾਪਤ ਹੋ ਜਾਂਦੇ ਹਨ, ਹੱਥ ਆਉਦੇ ਹਨ) 


- ਭੈਰ ੫, ੮, ੧:੧ (1137) 
“ਜਮ ਤੇ ਰਾਖੈ ਦੇ ਕਰਿ ਹਾਥ। ” 
- ਭੈਰ ੫, ੪੬, ੩:੪ (1149) 
(3) ਧਰਤੀ ਦੀ ਮਿਣਤੀ ਦੀ ਇਕ ਇਕਾਈ 
“ਸਾਢੇ ਤੀਨਿ ਹਾਥ ਤੇਰੀ ਸੀਵਾਂ। ” 
- ਸੋਰ ਰਵਿ, ੬, ੨:੨ (659) 
“ਬੰਧੁ ਤੁਟਾ ਬੇੜੀ ਨਹੀ ਨਾ ਤੁਲਹਾ ਨਾ ਹਾਥ। ” (ਥਾਹ) 
- ਮਲਾ ੧, ਵਾਰ ੨੧ਸ, ੧, ੩੩ (1287) 
(“ਮਹਾਨਕੋਸ਼” ਇਸ ਦੇ ਅਰਥ “ਚੱਪੂ ` ਕਰਦਾ ਹੈ) 


- ਭੈਰ ਨਾਮ, ੧੦, ੧੨੧ (1166) 


- ਗਉ ੫. ਬਾਅ ੩੮:੩ (258) 


“ਸਾਗਰੁ ਗੁਣੀ ਅਥਾਹੁ ਕਿਨਿ ਹਾਥਾਲਾ ਦੇਖੀਐ। ” 
- ਮਾਰੂ ੩, ਵਾਰ ੧੪ਸ, ੧, ੩:੧ (1091) 





918 


“ਕਰੇ ਕਰਾਏ ਆਪਿ ਪ੍ਰਭੁ ਸਭੁ ਕਿਛੁ ਤਿਸੁ ਹੀ ਹਾਥਿ। ” 
- ਸਿਰੀ ੫, ੮੫, ੪੧ (48) 
“ਇਸ ਕੈ ਹਾਥਿ ਹੋਇ ਤਾ ਸਭੁ ਕਿਛੁ ਲੇਇ। ” (ਹੱਥ ਵਿਚ ਭਾਵ ਵੱਸ ਵਿੱਚ) 
- ਗਉ ੫. ਸੁਖ ੧੧, ੩:੩ (277) 
“ਹੀਰਾ ਹਾਥਿ ਚੜਿਆ ਨਿਰਮੋਲਕੁ ਛੂਟਿ ਗਈ ਸੰਸਾਰੀ। ” (ਪ੍ਰਾਪਤ ਹੋ ਗਿਆ) 
- ਕੇਦਾ ਕਬ, ੨, ੧":੨ (1123) 


(1) (ਸੰ.) ਸੁੰਢ ਵਾਲਾ ਇਕ ਭਾਰੀ ਭਰਗਮ ਜੰਗਲੀ ਜਾਨਵਰ 
“ਤਾਜੀ ਰਥ ਤੁਖਾਰ ਹਾਥੀ ਪਾਖਰੇ । ” 

- ਮਾਝ ੧, ਵਾਰ ੮:੫ (141) 
2) ਹੱਥ ਦੇ ਕੇ ਭਾਵ ਸਹਾਰਾ ਦੇ ਕੇ 
“ਸੰਸਾਰ ਸਾਗਰ ਤੇ ਕਢੁ ਦੇ ਹਾਥੀ। ”? 

- ਵਡ ੫, ੭, ੨:੨ (563) 
“ਤਾਹਿ ਤਾਹਿ ਸਰਨਿ ਜਨ ਆਏ ਗੁਰੁ ਹਾਥੀ ਦੇ ਨਿਕਲਾਵੈਗੋ । ” 

- ਕਾਨ ੪, ਅਸ ੫, ੪:੨ (1311) 


“ਮਹਾ ਅਗਨਿ ਤੇ ਹਾਥੁ ਦੇ ਰਾਖਾ। ” (ਸਹਾਰਾ ਦੇ ਕੇ) 

- ਗਉਂ ੫, ਅਸ ੯, ੩:੨ (239) 
“ਬ੍ਰਹਮ ਗਿਆਨੀ ਕਾ ਸਭ ਊਪਰਿ ਹਾਥੁ। ” (ਓਟ) 

- ਗਉ ੫. ਸੁਖ ੮, ੮:੬ (273) 
ਹੋਰ ਰੂਪ: 
ਹਾਥੇ - 
“ਈਤ ਉਤ ਪ੍ਰਭ ਤੁਮ ਸਮਰਥਾ ਸਭੁ ਕਿਛੁ ਤੁਮਰੈ ਹਾਥੇ। ” 

- ਗਉਂ ੫, ੧੩੫”, ੩:੧ (209) 


੧) 


ਹਾਜ਼ਰ, ਮੌਜੂਦ 
“ਗਾਵੈ ਕੋ ਵੇਖੇ ਹਾਦਰਾ ਹਦੂਰਿ। ” 
- ਜਪੁ ੧, ੩੮ (2) 


ਰ<ਯ 


ਨਾਸ ਹੋ ਗਏ 
“ਪ੍ਰਭ ਢਿਸਟਿ ਧਾਰੀ ਮਿਲੇ ਮੁਰਾਰੀ ਸਗਲ ਕਲਮਲ ਭਏ ਹਾਨ। ” 


- ਆਸਾ ੫, ਛੰਤ ੧੪, ੪:੫ (462) 


“ਹਰਖ ਸੋਗ ਹਾਨਿ ਮਿਰਤੁ ਦੂਖ ਸੁਖ ਚਿਤਿ ਸਮਸਰਿ ਗੁਰ ਮਿਲੇ। ” 
- ਗਉਂ ੫, ੧੫੯", ੧":੨ (214) 


(2) ਨੁਕਸਾਨ, ਵੇਖੋ “ਹਾਣਿ” (1) 
“ਕਾ ਕੋ ਜਰੈ ਕਾਹਿ ਹੋਇ ਹਾਨਿ।” 
- ਗਉ ਕਬ, ੩੩, ੨:੧ (329) 





ਆ, 


“ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ।” 
- ਮਾਝ ੧, ਵਾਰ ੭ਸ, ੧, ੨:੨ (141) 


(1) (ਸੰ.) ਮੋਤੀਆਂ ਦੀ ਮਾਲਾ 
“ਲਖ ਟਕਿਆ ਕੇ ਮੁੰਦੜੇ ਲਖ ਟਕਿਆ ਕੇ ਹਾਰ। ? 
- ਆਸਾ ੧, ਵਾਰ ੪ਸ, ੧, ੨੬ (464) 

(2) ਜਿਤ ਦੇ ਉਲਟ, ਪ੍ਰਾਜਯ, ਸ਼ਿਕਸਤ 
“ਜਾਣੈ ਨਾਹੀ ਜੀਤ ਅਰੁ ਹਾਰ। (ਘਾਟ ਵਾਧ) 

- ਗਉਂ ੫, ੮੨, ੨:੩ (180) 
“ਮਨਮੁਖ ਹਾਰ ਗੁਰਮੁਖ ਸਦ ਜੀਤਿ। ” 

- ਗੋਂਡ ੫, ੧੮, ੪:੪ (868) 


“ਨਾਨਕ ਨਾਮੁ ਨਿਧਾਨੁ ਰਿਦੈ ਉਰਿ ਹਾਰਈ। ” 
- ਸਲੋ ੫, ੬:੬ (1425) 


“ਤੇ ਕਬਹੁ ਨ ਹਾਰਹਿ ਹਰਿ ਹਰਿ ਗੁਣ ਸਾਰਹਿ ਤਿਨ ਜਮੁ ਨੇੜਿ ਨ ਆਂਵੈ। ”” 
- ਆਸਾ ੧, ਛੰਤ ੪, ੨:੩ (438) 


ਹੋਰ ਰੂਪ: 


ਹਾਰਹੁ - 
““ਜੂਐ ਜਨਮੁ ਨ ਹਾਰਹੁ ਅਪਣਾ ਭਾਜਿ ਪੜਹੁ ਤੁਮ ਹਰਿ ਸਰਣਾ। ” 
- ਆਸਾ ੧, ਪਟੀ ੧੪੨ (433) 


“ਜਿਸੁ ਤੂ ਵੁਠਾ ਚਿਤਿ ਤਿਸੁ ਕਦੇ ਨ ਹਾਰਣੋ ।” 
- ਰਾਮ ੫, ਵਾਰ ੧੩੨ (963) 


“ਰਤਨ ਜਨਮ ਹਾਰੰਤ ਜੂਐ ਪ੍ਰਭੂ ਆਪਿ ਨ ਭਾਵਹੀ। ” 
- ਜੈਤ ੫, ਛੰਤ ੩, ੨:੫ (705) 


“ਸਚਾ ਸਾਹਿਬੁ ਸਚੁ ਨਿਆਉ ਪਾਪੀ ਨਰੁ ਹਾਰਦਾ। ? 
- ਸਿਰੀ ੪, ਵਾਰ ੧੮:੪ (90) 


“ਭਗਤ ਸਰਣਿ ਜੋ ਆਵੈ ਪ੍ਰਾਣੀ ਤਿਸੁ ਈਹਾ ਊਹਾ ਨ ਹਾਰਨਾ। ” 

- ਰਾਮ ੫, ਅਸ ੫. ੫੧ (915) 
(1) ਥੱਕ ਗਿਆ, ਰਹਿ ਗਿਆ 
“ਮਹਾ ਪਤਿਤ ਮੁਗਧ ਲੋਭੀ ਫੁਨਿ ਕਰਤ ਪਾਪ ਅਬ ਹਾਰਾ। ”” 





920 


- ਜੈਤ ੯, ੨, ੧:੧ (703) 
“ਪੇਥੈ ਖੁਸੀ ਭੋਗ ਨਹੀਂ ਹਾਰਾ। ” (ਥਕਦਾ) 
- ਸ਼ੂਹੀ ੫, ੪੫, ੧੨੨ (746) 
(2) ਵਾਲਾ, ਵੇਖੋ “ਹਾਰੋ” (2) 
“ਬਾਬੁਲੁ ਮੇਰਾ ਵਡ ਸਮਰਥਾ ਕਰਣ ਕਾਰਣ ਪ੍ਰਭੁ ਹਾਰਾ। ” 
- ਸੂਹੀ ੫, ਛੱਤ ੨, ੧:੩ (777) 
(3) ਹਾਰਦਾ ਹੈ 
“ਮਨਿ ਤਨਿ ਝੂਠੇ ਕੂੜੁ ਕਮਾਵਹਿ ਦੁਰਮਤਿ ਦਰਗਹ ਹਾਰਾ ਹੇ। ”” 
- ਮਾਰੂ ੧, ਸੋਲਾ ੯, ੧੫:੩ (1029) 
ਹਾਰਾਇਅਨੁ -- ਹਰਾ ਦਿੱਤਾ, ਪ੍ਰਾਜਯ ਕਰਵਾ ਦਿਤਾ 
“ਇਕਿ ਮਨਮੁਖ ਕਰਿ ਹਾਰਾਇਅਨੁ ਇਕਨਾ ਮੇਲਿ ਗੁਰੂ ਤਿਨਾ ਜੀਤਾ। ”” 
- ਕਾਨ ੪, ਵਾਰ ੧੧:੨ (1317) 
(1) ਹਾਰ ਕੇ, ਸ਼ਿਕਸਤ ਖਾ ਕੇ, ਪ੍ਰਾਜਯ ਹੋ ਕੇ 
“ਧਨੁ ਗੁਰਮੁਖਿ ਸੋ ਪਰਵਾਣੁ ਹੈ ਜਿ ਕਦੇ ਨ ਆਵੈ ਹਾਰਿ। ? 
- ਸਿਰੀ ੩, ੩੯, ੩:੩ (29) 


(2) ਥਕ ਕੇ, ਅੰਤ ਨੂੰ 
“ਹਾਰਿ ਪਰੇ ਅਬ ਪੂਰਾ ਦੀਜੈ । ” 


- ਗਉ ਕਬ, ੧੩, ੪:੨ (326) 
“ਭੂਮਤੌ ਭੂਮਤੌ ਹਾਰਿ ਜਉ ਪਰਿਓ ਤਉ ਗੁਰ ਮਿਲਿ ਚਰਨ ਪਰਾਤੇ । ” 
- ਸਾਰ ੫, ੨੬, ੨੧ (1209) 
(3) ਮਾਲਾ 
“ਨਾਨਕ ਹੀਰਾ ਹੀਰੈ ਬੇਧਿਆ ਗੁਣ ਕੈ ਹਾਰਿ ਪਰੋਵੈ । ” 
- ਤੁਖਾਂ ੧, ਛੰਤ ੫, ੨:੬ (1112) 


(1) ਹਾਰ ਗਿਆ, ਰਹਿ ਗਿਆ 
“ਕਰਿ ਕਰਿ ਹਾਰਿਓ ਅਨਿਕ ਬਹੁ ਭਾਤੀ ਛੋਡਹਿ ਕਤਹੂੰ ਨਾਹੀ। ” 
- ਗਉ ੫, ੧੨੫”, ੨:੧ (206) 
(2) ਗੁਆਇਆ 
“ਸਾਧਸੰਗਮਿ ਗੁਣ ਗਾਵਹ ਹਰਿ ਕੇ ਰਤਨ ਜਨਮੁ ਨਹੀ ਹਾਰਿਓ। ” (ਅਜਾਂਈ 
ਗੁਆਇਆ) 
- ਦੇਵ ੫, ੩੦, ੧:੧ (534) 
(3) ਥਕ ਗਿਆ ਹਾਂ 
“ਮਨ ਮੂਰਖ ਅਜਹੂ ਨਹ ਸਮਝਤ ਸਿਖ ਦੈ ਹਾਰਿਓ ਨੀਤ। ” 
- ਦੇਵ ੯, ੩, ੨੧ (536) 
(4) ਹਟਿਆ, ਮੁੜਿਆ 
“ਬਡੋ ਨਿਲਾਜੁ ਅਜਹੂ ਨਹੀ ਹਾਰਿਓ। ” 
- ਜੈਤ ਰਵਿ, ੧, ੫:੨ (710) 
ਹਾਰਿਆ - 
(1) ਗੁਆ ਲਿਆ, ਹਾਰ ਗਏ 





921 


“ਮਨਮੁਖੀ ਮਨਹਠਿ ਹਾਰਿਆ ਕੂੜੁ ਕੁਸਤੁ ਕਮਾਇ। ”” 
- ਸਿਰੀ ੪, ਵਾਰ ੧੨ਸ, ੩, ੨:੯ (87) 
“ਚੀਜ ਕਰਨਿ ਮਨਿ ਭਾਵਦੇ ਹਰਿ ਬੂਝਨਿ ਨਾਹੀ ਹਾਰਿਆ। ” (ਹਾਰਿਆ ਹੋਇਆ) 
- ਆਸਾ ੧, ਵਾਰ ੧੭:੩ (472) 
(2) ਥਕ ਗਿਆ 
“ਭੂਮਤੋ ਭੂਮਤੋ ਹਾਰਿਆ ਅਨਿਕ ਬਿਧੀ ਕਰਿ ਟੋਰੈ । 
- ਗਉਂ ੫, ੧੫੦, ੨:੧ (212) 


“ਜਿਨਿ ਸੇਵਿਆ ਤਿਨਹੀ ਸੁਖੁ ਪਾਇਆ ਸੋ ਜਨਮੁ ਨ ਜੂਐ ਹਾਰੀ ਜੀਉ। ” 
- ਮਾਝ ੫, ੪੬, ੨੩ (107) 
““ਜੂਐ ਜਨਮੁ ਸਭ ਬਾਜੀ ਹਾਰੀ। ” (ਗੁਆ ਲਈ/ਹਾਰ ਦਿੱਤੀ) 
- ਮਾਝ ੪, ਅਸ ੩੪, ੭੪੨ (130) 
(2) ਥਕ ਗਈ, ਰਹਿ ਗਈ 
“ਬਨੁ ਬਨੁ ਫਿਰਦੀ ਖੋਜਤੀ ਹਾਰੀ ਬਹੁ ਅਵਗਾਹਿ। ” 
- ਆਸਾ ੫, ਛੰਤ ੫, ੧ਸ:੧ (455) 
(3) ਪਿਆਰੇ, ਦਿਲ ਚੁਭਾਉਣ ਵਾਲੇ, ਵੇਖੋ “ਹਰਾ” ਹਰਨ ਵਾਲਾ 
“ਜਿਨਿ ਦੀਏ ਭੁਾਤ ਪੁਤ ਹਾਰੀ। ” 
- ਰਾਮ ੫, ਅਸ ੨, ੨੧੨ (913) 
(4) ਦੂਰ ਕਰਨ ਵਾਲਾ 
“ਦੀਨ ਦਇਆਲ ਕ੍ਰਿਪਾਲ ਦਮੋਦਰ ਭਗਤਿ ਬਛਲ ਭੈ ਹਾਰੀ । ” 
- ਰਾਮ ਕਬ, ੮, ੫:੧ (971) 
ਹਾਰੀਆ ---- ਹਾਰਦਾ, ਗੁਆਉ'ਦਾ 
“ਮੈ ਜੀਤਿਓ ਜਨਮੁ ਅਪਾਰੁ ਬਹੁਰਿ ਨ ਹਾਰੀਆ। ”” 
- ਗਉ ੫, ਅਸ ੧੨, ੬:੨ (241) 


ਹੋਰ ਰੂਪ: 
ਹਾਰੀਐ - 
“ਅਨਾਥ ਕੇ ਨਾਥੇ ਸੂਬ ਕੈ ਸਾਥੇ ਜਪਿ ਜੂਐ ਜਨਮੁ ਨ ਹਾਰੀਐ। ” 
- ਸਿਰੀ ੫, ਛੰਤ ੩, ੨:੫ (80) 


ਹਾਰੀਐ ---- (1) ਹਾਰ ਜਾਈਏ, ਵੇਖੋ “ਹਾਰੀਆ? 
(2) ਗੁਆਈਏ 
“ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ। ” (ਵਿਆਰਥ ਹੋਵੇ) 
- ਮਾਝ ੧, ਵਾਰ ੨੪ਸ, ੧, ੨੩ (149) 
(3) ਸ਼ਰਮਿੰਦੇ ਹੋਈਏ (ਭਾਵ) 
“ਜਿਉ ਸਾਹਿਬ ਨਾਲਿ ਨ ਹਾਰੀਐ ਤੇਵੇਹਾ ਪਾਸਾ ਢਾਲੀਐ। ” 
- ਆਸਾ ੧, ਵਾਰ ੨੧:੪ (474) 


“ਇਕਤੁ ਧਾਗੈ ਰਲਿ ਮਿਲੈ ਗਲਿ ਮੋਤੀਅਨ ਕਾ ਹਾਰੁ। ” 





922 


- ਸਿਰੀ ੧, ਅਸ ੯, ੪੨ (58) 


(1) ਗੁਆਏ 
“ਗੁਣ ਗਾਵਤ ਧਿਆਵਤ ਸੁਖ ਸਾਗਰ ਜੂਏ ਜਨਮੁ ਨ ਹਾਰੇ। ” 
- ਗਉਂ ੫, ੧੩੮, ੩:੨ (210) 
ਹੋਰ ਰੂਪ: 
ਹਾਂਰੈ - 
“ਸਿਫਤੀ ਰਤਾ ਸਦ ਬੈਰਾਗੀ ਜੂਐ ਜਨਮੁ ਨ ਹਾਰੈ। ” 
- ਆਸਾ ੧, ੩੮. ੪੧ (360) 
(2) ਥਕ ਗਏ 
“ਜੋਗੀ ਜਤਨ ਕਰਤ ਸਭਿ ਹਾਰੇ ਗੁਨੀ ਰਹੇ ਗੁਨ ਗਾਈ। ”” 
- ਗਉਂ ੯, ੪, ੨੧ (219) 
““ਸਸਾ ਸਰਨਿ ਪਰੇ ਅਬ ਹਾਰੇ। ” (ਹਾਰ ਕੇ, ਥਕ ਕੇ) 
- ਗਉ ੫. ਬਾਅ ੪੮:੧ (260) 
(3) ਹਾਰ ਜਾਈਦਾ ਹੈ 
“ਸਾਧ ਸੰਗਿ ਪਰਮਗਤਿ ਪਾਈਐ ਮਾਇਆ ਰਚਿ ਬੰਧਿ ਹਾਰੇ । ” 
- ਟੋਡੀ ੫, ੧੫, ੧੨ (715) 
ਹੋਰ ਰੂਪ: 
ਹਾਂਰੈ - 
“ਸਭੁ ਜਗੁ ਹਾਰੈ ਸੋ ਜਿਕੈ ਗੁਰ ਸਬਦੁ ਵੀਚਾਰਾ । ? 
- ਆਸਾ ੧, ਅਸ ੨੨, ੫੨ (422) 
(4) ਹਾਰਿਆ - 
“ਕਉਣੁ ਹਾਰੇ ਕਿਨਿ ਉਵਟੀਐ । ” 
- ਰਾਮ ਸਬ, ੨:੧੩ (967) 
(5) ਮਰੇ ਹਾਂ (ਭਾਵ) 
“ਪੜੈ ਨਹੀ ਹਮ ਹੀ ਪਚਿ ਹਾਰੇ । ? 
- ਭੈਰ ਨਾਮ, ੯, ੧:੨ (1165) 


(1) ਗੁਆਏ, ਵੇਖੋ “ਹਾਰੇ” (1) 
(2) ਹਾਰੇ, ਹਾਰਦਾ ਹੈ, ਵੇਖੇ “ਹਾਂਰੈ (3) 
(3) ਛਡਦਾ 
“ਜੈਸਾ ਬਿਤੁ ਤੈਸਾ ਹੋਇ ਵਰਤੈ ਅਪੁਨਾ ਬਲੂ ਨਹੀ ਹਾਰੈ । ” 
- ਧਨਾ ੫, ੩੪, ੧":੨ (679) 


(4) ਸ਼ਰਮਿੰਦਾ ਹੁੰਦਾ ਹੈ (ਭਾਵ) 
“ਨਿਰਵੈਰੈ ਸੰਗਿ ਵੈਰੁ ਰਚਾਵੈ ਹਰਿ ਦਰਗਹ ਓਹੁ ਹਾਰੈ । ”” 
- ਸਾਰ ੫, ੬੮, ੧੧ (1217) 
(1) ਮਾਲਾ, ਹਾਰ 
“ਨਾਨਕ ਕਾਮਣਿ ਨਾਹ ਪਿਆਰੀ ਰਾਮ ਨਾਮੁ ਗਲਿ ਹਾਰੋ। ? 
- ਗਉ ੩. ਛੰਤ ੧, ੨:੬ (244) 





923 


(2) ਵਾਲਾ, ਵੇਖੋ “ਹਾਰਾ” (2) 
““ਹੈ ਨਾਹੀ ਕੋਊ ਬੂਝਨ ਹਾਰੋ ਜਾਨੈ ਕਵਨੁ ਭਤਾ। ” 
- ਗੂਜ ੫, ੧੧, ੧੧ (498) 


(3) ਹਾਰ ਮੰਨ ਲੈਣ ਵਾਲਾ 
“ਜੀਤੋ ਬੂਡੈ ਹਾਰੋ ਤਿਰੈ। ”” 


- ਭੈਰ ਕਬ, ੧੪, ੩:੧ (1161) 


(1) ਹਾਲਤ, ਅਵਸਥਾ, ਦਸ਼ਾ, ਵੇਖੋ “ਹਾਲਿ”, “ਹਾਲੂ” 
“ਹਰਿ ਬਿਸਰਤ ਹੋਵਤ ਏਹ ਹਾਲ। ”” 

- ਗਉ ੫. ਥਿਤੀ ੧੩:੯ (299) 
“ਅੰਤਰਜਾਮੀ ਪੁਰਖ ਸੁਆਮੀ ਅਨਬੋਲਤ ਹੀ ਜਾਨਹੁ ਹਾਲ। ” 

- ਬਿਲਾ ੫, ੧੨੧, ੨:੧ (828) 
“ਜਨੁ ਨਾਨਕੁ ਹਰਿ ਹਰਿ ਮਿਲੇ ਭਏ ਗਲਤਾਨ ਹਾਲ ਨਿਹਾਲ ਨਿਹਾਲ। ” (ਮਸਤ 
ਹਾਲਤ, ਮਗਨਤਾ ਵਾਲੀ ਹਾਲਤ) 

- ਨਟ ੪, ੭, ੨੨ (977) 

(“ਮਹਾਨਕੋਸ਼” ਇਥੇ “ਹਾਲ” ਦੇ ਅਰਥ ਪ੍ਰੇਮ, ਪਿਆਰ” ਕਰਦਾ ਹੈ) 
(2) ਪ੍ਰੇਮ ਦੀ ਮਸਤੀ 
“ਖੇਲਤ ਖੇਲਤ ਹਾਲ ਕਰਿ ਜੋ ਕਿਛੁ ਹੋਇ ਤ ਹੋਇ। ? 

- ਸਲੋ ਕਬ, ੨੩੯੨ (1377) 


“ਏਕੁ ਕੋਟੁ ਪੰਚ ਸਿਕਦਾਰਾ ਪੰਚੇ ਮਾਗਹਿ ਹਾਲਾ। ”” 
- ਸੂਹੀ ਕਬ, ੫, ੧:੧ (793) 
ਹਾਲਤ, ਦਸ਼ਾ 
“ਫਿਰਦਾ ਕਿਤੈ ਹਾਲਿ ਜਾ ਡਿਠਮੁ ਤਾ ਮਨੁ ਧਾਪਿਆ। ”? 
- ਮਾਰੂ ੫, ਵਾਰ ਪਸ, ੫, ੧:੨ (1097) 


“ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ । ” 
- ਸੋਰ ੧, ੧, ੨:੧ (595) 
ਹਾਲਤ, ਦਸ਼ਾ 
“ਨਿਤ ਰਵੈ ਸੋਹਾਗਣੀ ਦੇਖੁ ਹਮਾਰਾ ਹਾਲੁ । ? 
- ਸਿਰੀ ੧, ੨੫, ੩੨ (23) 


- ਵਡ ੫, ੭, ੧੨ (563) 
(“ਮਹਾਨਕੋਸ਼” ਇਸ ਦਾ ਅਰਥ “ਪਛਤਾਵਾਂ” ਕਰਦਾ ਹੈ) 
ਹੋਰ ਰੂਪ: 
ਹਾਵੇ - 





924 


“ਤੁਧਹੁ ਭੁਲੇ ਸਿ ਜਮਿ ਜਮਿ ਮਰਦੇ ਤਿਨ ਕਦੇ ਨ ਚੁਕਨਿ ਹਾਵੇ। ” (ਹਉਕੇ ਨਹੀ 
ਮੁਕਦੇ) 
- ਰਾਮ ੫, ਵਾਰ ੯ਸ, ੫, ੧:੨ (961) 

ਹਾਂਵੈ - 
“ਸਾ ਧਨ ਦੁਬਲੀਆ ਜੀਉ ਪਿਰ ਕੈ ਹਾਂਵੈ (ਵਿਛੋੜੇ ਦੇ ਦੁੱਖ, ਝੋਰੇ) 

- ਗਉ ੧. ਛੰਤ ੧, ੧:੨ (242) 
“ਪਾਣੀ ਅੰਨੁ ਨ ਭਾਂਵੈ ਮਰੀਐ ਹਾਵੈ ਬਿਨੁ ਪਿਰ ਕਿਉ ਸੁਖੁ ਪਾਈਐ । ” 

- ਗਉਂ ੩, ਛੰਤ ੨, ੪:੩ (244) 


“ਹਰਿ ਕਾ ਸੰਤੁ ਮਰੈ ਹਾੜੰਬੈ ਤ ਸਗਲੀ ਸੈਨ ਤਰਾਈ। ”” 
- ਆਸਾ ਕਬ, ੩੭, ੩੨ (484) 
ਹਿਆਉ ---- ਹਿਰਦਾ, ਮਨ, ਹੀਆ 
“ਤਪੈ ਹਿਆਉ ਜੀਅੜਾ ਬਿਲਲਾਇ। ” 
- ਧਨਾ ੧, ੩, ੧:੨ (661) 
“ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ । ”” 
- ਸਲੋ ਫਰ, ੧੨੯੦੨ (1384) 
ਹੋਰ ਰੂਪ: 
ਹਿਆਇ - 
“ਬਿਨੁ ਜਿਹਵਾ ਜੋ ਜਪੈ ਹਿਆਇ। ? (ਹਿਰਦੇ ਵਿਚ ਹੀ) 
- ਮਲਾ ੧, ੬, ੨:੩ (1256) 
ਹਿਆਲੀਐ - 
“ਗੁਰ ਪੁਸਾਦਿ ਸੁਖੁ ਦੁਖੁ ਸਮ ਜਾਣੈ ਘਟਿ ਘਟਿ ਰਾਮੁ ਹਿਆਲੀਐ। ? (ਹਿਰਦੇ 
ਵਿਚ) 


- ਮਾਰੂ ੫, ਅਸ ੭, ੪:੩ (1019) 


(ਸੰ.) ਨਿਰਦੈਤਾ, ਕਠੋਰਤਾ (ਕਿਸੇ ਨੂੰ ਮਾਰਨ/ਨੁਕਸਾਨ ਪਹੁੰਚਾਉਣ ਦੀ ਰੁਚੀ) 
“ਹਿੰਸਾ ਹਉਮੈ ਗਤੁ ਗਏ ਨਾਹੀ ਸਹਸਾ ਸੋਗੁ। ? 
- ਸਿਰੀ ੧, ੨੦, ੨੧੨ (21) 
“ਹਿੰਸਾ ਮਮਤਾ ਮੋਹੁ ਚੁਕਾਂਵੈ। (ਧਕਾ, ਜ਼ੁਲਮ) 
- ਬਿਲਾ ੧, ਥਿਤੀ ੧੩:੨ (840) 
ਇਕ, ਹੋਰ ਵੇਖੋ “ਹਿਕਿ”, “ਹਿਕੁ ? 
“ਯਾਰ ਵੇ ਹਿਕ ਡੂੰ ਹਿਕਿ ਚਾੜੈ ਹਉ ਕਿਸੁ ਚਿਤੇਹੀਆ। ”” 
੍‌੍ - ਜੈਤ ੫, ਛੰਤ ੧, ੨੨ (703) 
“ਹਿਕ ਭੋਰੀ ਨਦਰਿ ਨਿਹਾਲਿ ਦੇਹਿ ਦਰਸੁ ਰੰਗੁ ਮਾਣੀਆ। ”? 
- ਸੂਹੀ ੫, ਅਸ ੪, ੬:੨ (761) 


““ਹਿਕਸ ਕੂੰ ਤੂ ਆਹਿ ਪਛਾਣੂ ਭੀ ਹਿਕੁ ਕਰਿ। ” 
- ਮਾਰੂ ੫. ਵਾਰ ੧੯ਸ, ੫, ੩:੧ (1101) 





925 


“ਹਿਕਸੁ ਕੰਤੈ ਬਾਹਰੀ ਮੈਡੀ ਵਾਤ ਨ ਪੁਛੇ ਕੋਇ। ” 
- ਮਾਰੂ ੫, ਵਾਰ ੩ਸ, ੫, ੧੨ (1095) 


“ਹਿਕਨੀ ਲਦਿਆ ਹਿਕਿ ਲਦਿ ਗਏ ਹਿਕਿ ਭਾਰੇ ਭਰ ਨਾਲਿ। ? 
- ਮਾਰੂ ੧, ਅਸ ੧੦, ੭:੧ (1015) 


(ਅ. ਹਿਕਮਤ) ਚਤਰਾਈ, ਚਾਲਾਕੀ 
“ਹਿਕਮਤਿ ਹੁਕਮਿ ਨ ਪੁਭੁ ਪਤੀਆਨਾ। ” 
- ਗਉਂ ੫, ਬਾਅ ੫੦:੨ (260) 
“ਕਰਮਿ ਮਿਲੈ ਤਾ ਪਾਈਐ ਹੋਰਿ ਹਿਕਮਤਿ ਹੁਕਮੁ ਖੁਆਰੁ । ” 
- ਆਸਾ ੧, ਵਾਰ ੪ਸ, ੧, ੨੧੯ (465) 
ਹੋਰ ਰੂਪ: 
ਹਿਕਮਤੀ - 
“ਲਾਖ ਹਿਕਮਤੀ ਜਾਨੀਐ। ? 
- ਗਉਂ ੫, ੧੪੨, ੨੧ (211) 
(2) ਚਤੁਰਾਈ, ਸਿਆਣਪ 
“ਪੁਰਾਬ ਖਾਮ ਕੂਜੈ ਹਿਕਮਤਿ ਖੁਦਾਇਆ। ”? 
੍‌੍ - ਮਲਾ ੧, ਵਾਰ ੨੭ਸ, ੧, ੨:੫ (1291) 


“ਹਿਕਨੀ ਲਦਿਆ ਹਿਕਿ ਲਦਿ ਗਏ ਹਿਕਿ ਭਾਰੇ ਭਰ ਨਾਲਿ। ”? 
- ਮਾਰੂ ੧, ਅਸ ੧੦, ੭:੧ (1015) 


“ਡੋਰੀ ਭਰਮੁ ਵਵਾਇ ਪਿਰੀ ਮੁਹਬਤਿ ਹਿਕੁ ਤੂ। ” 
- ਗਉ ੫. ਵਾਰ ੧੯ਸ, ੫. ੧੧ (322) 


ਹਿਕੋ - 
“ਹਭੇ ਥੋਕ ਵਿਸਾਰਿ ਹਿਕੋ ਖਿਆਲ ਕਰਿ। ? (ਇਕੋ ਦਾ ਹੀ) 

- ਆਸਾਂ ੫. ੧੦੭, ੧੧ (397) 
“ਹਿਕੋ ਚਿਤਿ ਵਸਾਇ ਕਦੇ ਨ ਜਾਇ ਮਰਿ। ” (ਇਕੋ ਨੂੰ ਹੀ) 

- ਆਸਾ ੫, ੧੦੭, ੩੨ (397) 
(ਸੰ.) ਪੰਦੇ ਤੋਂ ਰਸ ਰੂਪ ਵਿਚ ਨਿਕਲਿਆ ਇਕ ਗੰਧਦਾਰ ਪਦਾਰਥ ਜੋ ਔਸ਼ਧੀ ਵੀ ਹੈ 
ਤੇ ਦਾਲ ਸਬਜ਼ੀ ਵਿਚ ਤੜਕਾ ਲਾ ਕੇ ਵੀ ਵਰਤੀ ਜਾਂਦੀ ਹੈ 
“ਫਰੀਦਾ ਰਹੀਸੁ ਬੇੜੀ ਹਿੰਡੁ ਦੀ ਗਈ ਕਥੂਰੀ ਗੰਧੁ। ” 

- ਸਲੋ ਫਰ, ੩੩੦੨ (1379) 





926 


“ਹਿਚਹਿ ਤ ਪ੍ਰੇਮ ਕੈ ਚਾਬੁਕ ਮਾਰਉ। ? 
- ਗਉਂ ਕਬ, ੩੧, ੨੨ (329) 


ਰਾਤ ਦੇ ਪਹਿਲੇ ਪਹਿਰ ਵਿਚ ਗਾਇਆ ਜਾਣ ਵਾਲਾ ਕਲਿਆਣ ਠਾਟ ਦਾ ਇਕ ਅੰੜਵ 
ਰਾਗੁ ਜਿਸ ਦਾ ਜ਼ਿਕਰ ਕੇਵਲ ਰਾਗੁ ਮਾਲਾ ਵਿਚ ਹੈ 
“ਪੁਨਿ ਆਇਅਓਉ ਹਿੰਡੋਲੁ ਪੰਚ ਨਾਰਿ ਸੰਗਿ ਅਸਟ ਸੁਤ। ? 

- ਰਾਗ ੧:੨੩ (1430) 


- ਗਉ ੧, ੭, ੧:੨ (153) 
“ਮੇਰਉ ਮੇਰਉ ਸਭੈ ਕਹਤ ਹੈ ਹਿਤ ਸਿਉ ਬਾਧਿਓ ਚੀਤ। ”” 
- ਦੇਵ ੯, ੩, ੧:੧ (536) 
“ਝੁਠੀ ਜਗ ਹਿਤ ਕੀ ਚਤੁਰਾਈ। ” (ਦੁਨਿਆਵੀ ਮੋਹ) 
- ਮਾਰੂ ੧, ਸੋਲਾ ੨੦, ੭:੧ (1041) 
(2) ਹਿਤੂ, ਪਿਆਰ ਕਰਨ ਵਾਲੇ 
“ਸਰਣਿ ਸਮਾਈ ਦਾਸ ਹਿਤ ਉਚੇ ਅਗਮ ਅਪਾਰ। ” 
੍‌੍ - ਗਉ ੫, ੧੧੬", ੩੨ (203) 
“ਮਾਇ ਬਾਪ ਪੂਤ ਹਿਤ ਭ੍ਰਾਤਾ ਉਨਿ ਘਰਿ ਘਰਿ ਮੇਲਿਓ ਦੂ ਆ। ” (ਪਿਆਰ ਕਰਨ 
ਵਾਲਾ ਭਰਾ) 
- ਧਨਾ ੫. ੧੧, ੩੯੧ (673) 
“ਤੁਮਹਿ ਪਿਤਾ ਤੁਮ ਹੀ ਫੁਨਿ ਮਾਤਾ ਤੁਮਹਿ ਮੀਤ ਹਿਤ ਭ੍ਰਾਤਾ। ”” (ਹਿਤੂ) 
- ਸਾਰ ੫, ੫੬, ੧:੧ (1215) 
(3) ਪਿਆਰ 
“ਹਿਤ ਕਰਿ ਨਾਮ ਦਿੜੈ ਦਇਆਲਾ। ” 
- ਗਉਂ ੫. ਬਾਅ ੫੧੫ (260) 
“ਮਾਧੋ ਅਬਿਦਿਆ ਹਿਤ ਕੀਨ। ?” 
- ਆਸਾ ਰਵਿ, ੧, ੧":੧ (486) 


ਹੋਰ ਰੂਪ: 
ਹਿੰਤ - 
“ਸਬਦ ਰਤੰ ਹਿਤੰ ਮਇਆ ਕੀਰਤੰ ਕਲੀ ਕਰਮ ਕ੍ਰਿਤਿਆ। ” (ਪਿਆਰ ਨਾਲ) 
- ਸਨ ੫, ੮੧੧ (1354) 


(4) ਲਈ, ਵਾਸਤੇ 
“ਸੁਥਰ ਚਿਤ ਭਗਤ ਹਿਤ ਭੇਖੁ ਧਰਿਓ ਹਰਨਾਖਸੁ ਹਰਿਓ ਨਖ ਬਿਦਾਰਿ ਜੀਉ। ” 
- ਸਵ ੪, ਗਯੰ ੭:੨ (1402) 
ਹਿਤਕਾਰਿ --- ਹਿਤਕਾਰੀ/ਪਿਆਰ ਵਾਲਾ ਹੋਕੇ 
“ਰਾਜਨ ਰਾਮ ਰਵੈ ਹਿਤਕਾਰਿ। ? 
- ਰਾਮ ੧, ਓਐ ੧੦:੧ (931) 


ਹਿਤਕਾਰੀ --- ਪ੍ਰੇਮੀ ਮੋਹਿਆ ਹੋਇਆ 





927 


- ਗਉ ੧, ਅਸ ੧੧, ੪:੧ (225) 


“ਜਨਮਿ ਮਰੈ ਤ੍ਰੈ ਗੁਣ ਹਿਤਕਾਰੁ । ” (ਪਿਆਰ ਕਰਨ ਵਾਲਾ) 
- ਗਉਂ ੧, ੧੨, ੧:੧ (154) 
ਹਿਤਕਾਰੇ - 
“ਮਨਿ ਤਨਿ ਰਾਮ ਨਾਮ ਹਿਤਕਾਰੇ। ” (ਪਿਆਰ ਕਰੀਏ) 
- ਧਨਾ ੫, ੪੦, ੧":੧ (680) 
ਹਿਤਕਾਰੈ - 


“ਨਾਮੁ ਅਮੋਲਾ ਪ੍ਰੀਤਿ ਨ ਤਿਸ ਸਿਉ ਪਰ ਨਿੰਦਾ ਹਿਤਕਾਰੈ। ” (ਪਿਆਰ ਕਰੇ) 
- ਸਾਰ ੫, ੧੦, ੧੧ (1205) 


“ਬੇਬਰਜਤ ਬੇਦ ਸੰਤਨਾ ਊਆਹੂ ਸਿਉ ਰੇ ਹਿਤਨੋ । ” 

- ਗਉ ੫, ੧੪੮", ੧:੧ (212) 

ਹਿਤਾਨੀ ---- ਪਿਆਰੀਆਂ/ਚੰਗੀਆਂ ਲੱਗੀਆਂ 
“ਪਰ ਧਨ ਪਰ ਅਪਵਾਦ ਨਾਰਿ ਨਿੰਦਾ ਯਹ ਮੀਠੀ ਜੀਅ ਮਾਹਿ ਹਿਤਾਨੀ। ”” 
- ਸਮੁ ੫, ੧੪ (1387) 

ਪਿਆਰੀ ਲਗੈ, ਸੁਖਾਵੈ 
“ਨਾਮ ਅਉਖਧੁ ਜਿਹ ਰਿਦੈ ਹਿਤਾਵੈ । ” 

- ਗਉ ੫. ਬਅ ੪੫:੩ (259) 
ਪਿਆਰ, ਪ੍ਰੇ 


ਪਰਮ 
“ਕਸਿ ਕਸਵਟੀ ਲਾਈਐ ਪਰਖੇ ਹਿਤੁ ਚਿਤੁ ਲਾਇ। ” 

- ਸਿਰੀ ੧, ਅਸ ੭, ੪੧ (57) 
ਹੋਰ ਰੂਪ: 
ਹਿਤੈ - 
“ਸਾਧਸੰਗਿ ਮਨਿ ਤਨਿ ਹਿੰਤੈ ਫਿਰਿ ਦੂਖੁ ਨ ਜਾਧੈ। ” (ਪਿਆਰਾ ਲੱਗੇ) 

- ਬਿਲਾ ੫, ੫੩, ੨੨ (814) 


- ਸਸ ੫, ੩੨ (1354) 


“ਇਕ ਹਿੰਦਵਾਣੀ ਅਵਰ ਤੁਰਕਾਣੀ ਭਟਿਆਣੀ ਠਕੁਰਾਣੀ। ”? 
- ਆਸਾ ੧, ਅਸ ੧੨, ੬੧ (418) 


ਹੋਰ ਰੂਪ: 





ਹਿੰਦਵਾਣੀਆ - 


ਹਿਦੁਸਤਾਨੁ -- 


928 


ਹਿਦਵਾਣੀਆ - 
“ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ । ” 
- ਤਿਲੰ ੧, ੫, ੧:੬ (722) 


“ਚਉਕੇ ਵਿਣੁ ਹਿੰਦਵਾਣੀਆ ਕਿਉ ਟਿਕੇ ਕਢਹਿ ਨਾਇ। ”” 
- ਆਸਾ ੧, ੧੧, ੬੨ (417) 


ਭਾਰਤ ਦੇਸ਼ 
“ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ। ” 

- ਤਿਲੰ ੧, ੫, ੨:੪ (723) 
ਹੋਰ ਰੁਪ: 


ਹਿੰਦੁਸਤਾਨੁ - 
“ੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ। ” 

- ਆਸਾ ੧, ੩੯, ੧:੧ (360) 
ਵੇਦਾਂ ਦੇ ਧਰਮ ਨੂੰ ਮੰਨਣ ਵਾਲਾ, ਭਾਰਤ/ਹਿੰਦੁਸਤਾਨ ਦਾ ਵਸਨੀਕ 
“ਜਾਤਿ ਵਰਨ ਤੁਰਕ ਅਰੁ ਹਿੰਦੂ। ” (ਹਿੰਦੁਸਤਾਨ ਦਾ ਵਸਨੀਕ) 

- ਗਉਂ ੫, ਅਸ ੪, ੫:੧ (237) 
“ਤੁਰਕ ਤਰੀਕਤਿ ਜਾਨੀਐ ਹਿੰਦੂ ਬੇਦ ਪੁਰਾਨ। ” 

- ਗਉਂ ਕਬ, ਬਾਅ ੫:੧ (340) 


ਮਘਰ - ਪੋਹ ਦੀ ਰੁਤ, ਬਰਫ ਪੈਣ ਵਾਲੀ ਰੁਤ 
“ਹਿਮਕਰ ਰੁਤਿ ਮਨਿ ਭਾਵਤੀ ਮਾਘੁ ਫਗਣੁ ਗੁਣਵੰਤ ਜੀਉ। ” 
- ਰਾਮ ੫. ਰੁਤੀ ੭:੧ (929) 


(1) ਦੂਰ ਹੋਣ, ਮਿਟ ਜਾਣ 
“ਜਿਸੁ ਪੇਖਤ ਕਿਲਵਿਖ ਹਿਰਹਿ ਮਨਿ ਤਨਿ ਹੋਵੈ ਸਾਂਤਿ। ? 
- ਸਿਰੀ ੫, ੮੩, ੩:੧ (47) 
“ਕੋਟਿਕ ਪਾਪ ਪੁੰਨ ਬਹੁ ਹਿਰਹਿ। ” (ਦੂਰ ਹੁੰਦੇ ਹਨ) 
- ਭੈਰ ਕਬ, ਅਸ ੨, ੪:੩ (1163) 
(2) ਚੁਰਾਂਦੇ ਹਨ 
“ਮਿਥਿਆ ਹਸਤ ਪਰ ਦਰਬ ਕਉ ਹਿਰਹਿ। ” 
- ਗਉ ੫. ਸੁਖ ੫, ੫:੨ (269) 


“ਮਿਲਿ ਸਤਸੰਗਤਿ ਪਰਮ ਪਦੁ ਪਾਇਆ ਮੈ ਹਿਰਡ ਪਲਾਸ ਸੰਗਿ ਹਰਿ ਬੁਹੀਆ। ”” 
- ਬਿਲਾ ੪, ਅਸ ੨, ੧:੨ (834) 


- ਸਸ ੫, ੬੬੯੧ (1360) 





929 


- ਬਿਲਾ ੫, ਅਸ ੨, ੮:੨ (838) 


“ਕਾਈ ਆਸ ਨ ਪੁੰਨੀਆ ਨਿਤ ਪਰ ਮਲੁ ਹਿਰਤੇ । ” (ਚੁਰਾਂਦੇ ਹਨ) 

- ਗਉ ੪, ਵਾਰ ੩੨੪੪ (317) 
(ਸ਼ਬਦਾਰਥ ਇਸ ਦੇ ਅਰਥ ਜੀਵ ਹੱਤਿਆ ਕਰਦਾ ਹੈ) 
“ਕਾਹੂ ਬਿਹਾਵੈ ਜੀਆਇਹ ਹਿਰਤੇ । ” 


- ਰਾਮ ੫. ਅਸ ੩, ੬੧੨ (914) 
(2) ਲੁਟਿਆ ਜਾ ਰਿਹਾ ਹੈ 
“ਮੂਸਨ ਮਰਮੁ ਨ ਜਾਨਈ ਮਰਤ ਹਿਰਤ ਸੰਸਾਰ। ” 
- ਚਉ ੫, ੬:੧ (1364) 
(3) ਦੂਰ ਕਰਨਾ 
“ਫੁਨਿ ਗੁਰੂ ਪਰਮਲ ਸਰਸ ਕਰਤ ਕੰਚਨੁ ਪਰਸ ਮੈਲੁ ਦੁਰਮਤਿ ਹਿਰਤ ਸਬਦਿ ਗੁਰੁ 
ਧਾਈਐ। ”” 
- ਸਵ ੪, ਕਲ ੧੫:੩ (1401) 
(ਸੰ. ,) ਮਨ, ਦਿਲ ਆਤਮਾ 
“ਜਿਨ ਗੁਰਮੁਖਿ ਹਿਰਦਾ ਸੁਧੁ ਹੈ ਸੇਵ ਪਈ ਤਿਨ ਥਾਇ। ”? 
- ਸਿਰੀ ੩, ੩੭, ੫:੨ (28) 


“ਬ੍ਹਮੇ ਇੰਦ ਧਿਆਇਨਿ ਹਿਰਦੇ। ” (ਦਿਲ ਵਿਚ) 
- ਮਾਝ ੫, ਅਸ ੩੫, ੨੨ (130) 
“ਹਿਰਦੇ ਵਸਿਆ ਪਾਰਬ੍ਹਮੁ ਭਗਤਾ ਮਹਿ ਗਨਿਆ। ” 
- ਆਸਾ ਧੰਨਾ, ੨, ੩੨ (488) 
ਹਿਰਦੈ - 
“ਤਿਨ ਮਤਿ ਤਿਨ ਪਤਿ ਤਿਨ ਧਨੁ ਪਲੈ ਜਿਨ ਹਿਰਦੈ ਰਹਿਆ ਸਮਾਇ। ” (ਦਿਲ 
ਵਿਚ) 
- ਸਿਰੀ ੧, ੪, ੪:੧ (15) 
(1) ਦਿਲ ਵਿਚ, ਵੇਖੋ “ਹਿਰਦਾ ” 
(2) ਛਾਤੀ (ਮਹਾਨਕੋਸ਼) 
“ਜੈਸੋ ਆਂਡੋ ਹਿਰਦੇ ਮਾਹਿ। ” (ਪੰਛੀ ਆਂਡੇ ਆਪਣੀ ਛਾਤੀ ਹੇਠ ਰੱਖਦੇ ਹਨ) 
- ਮਾਲੀ ੫, ੩, ੩:੩ (987) 
(ਸ਼ਬਦਾਰਥ? ਤੇ “ਦਰਪਣ ” ਅਰਥ “ਹਿਰਦੇ ਵਿਚ” ਹੀ ਕਰਦੇ ਹਨ) 
(1) (ਸੰ.) ਸੋਨਾ 
“ਲੋਹਾ ਕੰਚਨੁ ਹਿਰਨ ਹੋਇ ਕੈਸੇ ਜਉ ਪਾਰਸਹਿ ਨ ਪਰਸੈ । ”” 





930 


- ਰਾਮ ਰਵਿ, ੧, ੧:੨ (973) 
ਹੋਰ ਰੂਪ: 
“ਲੋਹਾ ਹਿਰਨੁ ਹੋਵੈ ਸੰਗਿ ਪਾਰਸ ਗੁਨੁ ਪਾਰਸ ਕੋ ਹੋਇ ਆਵੈਗੋ । ” 
- ਕਾਨ ੪, ਅਸ ੬, ੧":੨ (1311) 
(2) (ਸੰ) ਚੁਰਾਣ, ਵੇਖੋ “ਹਰਣ ” 
“ਪਰ ਦਰਬੁ ਹਿਰਨ ਕੀ ਬਾਨੀ। ” 
- ਪੁਭਾ ਬੇਣੀ, ੧, ੨:੪ (1351) 


“ਕਾਨ ਫਰਾਇ ਹਿਰਾਏ ਟੂਕਾ। ” 


- ਪ੍ਰਭਾ ੫, ਅਸ ੨, ੫:੧ (1348) 


-<-- ਨਾਸ ਹੋ ਗਈ, ਮੁਕ ਗਈ 
“ਪੂੰਜੀ ਹਿਰਾਨੀ ਬਨਜੁ ਟੂਟ। ” (ਸੁਆਸਾਂ ਦੀ ਰਾਸ ਮੁਕ ਗਈ) 
- ਬਸੰ ਕਬ, ੬, ੩:੧ (1195) 


“ਬਹੁ ਬਿਧਿ ਮਾਇਆ ਮੋਹ ਹਿਰਾਨੋ । ” 
- ਮਲਾ ੫, ੧੫, ੧":੧ (1269) 
(1) ਚੁਰਾ (ਲਏ) 
“ਰਤਨੁ ਗਿਆਨੁ ਸਭ ਕੋ ਹਿਰਿ ਲੀਨਾ ਤਾ ਸਿਉ ਕਛੁ ਨ ਬਸਾਈ। ”” 
- ਗਉਂ ੯, ੪, ੧:੨ (219) 
(2) ਨਾਸ ਹੋਇਆ, ਡਿਗ ਪਿਆ 
“ਕਈ ਜਨਮ ਗਰਭ ਹਿਰਿ ਖਰਿਆ। ? 
- ਗਉਂ ੫, ੭੨, ੨੨ (176) 
(3) ਖੋਹ (ਲਏ) 
“ਏਕ ਭੀ ਨ ਦੇਇ ਦਸ ਭੀ ਹਿਰਿ ਲੇਇ।” 
- ਗਉ ੫. ਸੁਖ ੫, ੧:੩ (268) 
“ਹਿਰਿ ਲਇਆ ਮੁਠੀ ਦੂਜੈ ਭਾਇ। ” (ਖੋਹਿਆ/ਜਾਇਆ ਹੋ ਜਾਂਦਾ ਹੈ) 
- ਸੋਰ ੪, ਵਾਰ ੧੭ਸ, ੩, ੧:੨ (648) 
(1) ਲੁਟਿਆ ਹੋਇਆ ਭਾਵ ਗੁਮਰਾਹ ਕੀਤਾ ਹੋਇਆ 
“ਉਨਮਤ ਮਾਨ ਹਿਰਿਓ ਮਨ ਮਾਹੀ ਗੁਰ ਕਾ ਸਬਦੁ ਨ ਧਾਰਿਓ ਰੇ।”” (“ਮਾਨ” ਦਾ 
ਗੁਮਰਾਹ ਕੀਤਾ ਹੋਇਆ) 
- ਗਉ ਕਬ, ੫੬, ੨:੨ (335) 
(2) ਦੂਰ ਹੋ ਗਿਆ, ਨਾਸ ਹੋ ਗਿਆ 
“ਨਿਰਭਉ ਭਏ ਰਾਮ ਬਲ ਗਰਜਿਤ ਜਨਮ ਮਰਨ ਸੰਤਾਪ ਹਿਰਿਓ। ”? 
- ਮਾਰੂ ਨਾਮ, ੧, ੨੨ (1105) 


ਹੋਰ ਰੂਪ: 





931 


ਹਿਰਿਆ - 
“ਨਾਉ ਪੂਜੀਐ ਨਾਉ ਮੰਨੀਐ ਨਾਇ ਕਿਲਵਿਖ ਸਭ ਹਿਰਿਆ। ” (ਦੂਰ ਹੋਏ, 


- ਸਿਰੀ ੪, ਵਾਰ ੧੧:੪ (87) 


“ਕਿਰਤਨਿ ਜੁਰੀਆ ਬਹੁ ਬਿਧਿ ਫਿਰੀਆ ਪਰ ਕਉ ਹਿਰੀਆ। ” 

- ਸੂਹੀ ੫, ੪੪, ੨੧ (746) 
(1) ਦੂਰ ਹੋਏ 
“ਕੋਟਿ ਬਿਘਨ ਹਿਰੇ ਖਿਨ ਮਾਹਿ। ”” 

- ਗਉ ੫, ੧੪੯, ੧:੧ (195) 
(2) ਚੁਰਾਂਦੀ ਹੈ 
“ਨਿਤ ਜੋਬਨੁ ਜਾਵੈ ਮੇਰੇ ਪਿਆਰੇ ਜਮੁ ਸਾਸ ਹਿਰੇ। (ਮੌਤ ਸਵਾਸ ਚੁਰਾਓਂਦੀ ਹੈ) 

- ਆਸਾ ੪, ਛੰਤ ੨੧, ੨੩ (452) 


- ਮਾਝ ੧, ਵਾਰ ੧੩ਸ, ੧, ੭:੩ (144) 


“ਸਿਖ ਕੀ ਗੁਰੁ ਦੁਰਮਤਿ ਮਲੁ ਹਿਰੈ । ”” 
- ਗਉ ੫. ਸੁਖ ੧੮, ੧:੩ (286) 


““ਲਾਭੁ ਮਿਲੈ ਤੋਟਾ ਹਿਰੈ ਹਰਿ ਦਰਗਹ ਪਤਿਵੰਤ। ” (ਦੂਰ ਹੋਵੇ) 
- ਗਉ ੫. ਥਿਤੀ ੨:੫ (297) 


(3) ਖਿਚ ਪਾ ਰਿਹਾ ਹੈ 
“ਪ੍ਰਿਅ ਪੀਤਮ ਬੈਰਾਗੁ ਹਿਰੈ । 
- ਆਸਾ ੫, ੧੧, ੧":੨ (373) 
(4) (ਧਿਆਨ ਨਾਲ) ਵੇਖਣਾ 
“ਸੋਨਾ ਗਢਤੇ ਹਿੰਰੈ ਸੁਨਾਰਾ। ”” 
- ਗੋਂਡ ਨਾਮ, ੨, ੨੨ (873) 
(5) ਠਗਦੀ ਹੈ 
“ਹੋਂਦੀ ਕਉ ਅਣਹੋਂਦੀ ਹਿਰੈ। ” 
- ਰਾਮ ੫, ੫੪, ੨:੪ (900) 
“ਦਰਬੁ ਹਿਂਰੈ ਮਿਥਿਆ ਕਰਿ ਖਾਇ। ” (ਚੁਰਾਂਦਾ ਹੈ) 
- ਭੈਰ ੫, ੧੬, ੧:੨ (1139) 
(6) ਨਾਸ ਹੋਣਾ 
“ਜਉ ਗੁਰਦੇਉ ਕੰਧੁ ਨਹੀ ਹਿੰਰੈ। ” 
- ਭੈਰ ਨਾਮ, ੧੧, ੬:੧ (1167) 
ਹਿਲਿਆ ---- ਗਿਝਿਆ, ਪਰਚਿਆ 


“ਸਖੀ ਨਾਲਿ ਵਸਾ ਅਪੁਨੇ ਨਾਹ ਪਿਆਰੇ ਮੇਰਾ ਮਨੁ ਤਨੁ ਹਰਿ ਸੰਗਿ ਹਿਲਿਆ। ”? 
- ਗਉ ੫. ਛੰਤ ੪, ੪:੧ (249) 





6 ਨ 


ਹੋਰ ਰੂਪ: 
ਹਿਲੈ - 
“ਬਹੁਰਿ ਨ ਛੋਂਡੇ ਹਰਿ ਸੰਗਿ ਹਿਲੈ। ”! (ਹਿਲ/ਗਿੱਝ ਜਾਂਦਾ ਹੈ) 
- ਗਉਂ ੫, ਅਸ ੨, ੫:੨ (236) 
(ਸੰ.) ਬਰਫ (ਵਰਗਾ), ਹੋਰ ਵੇਖੋ “ਹਿਵੈ ” 
“ਗੁਰ ਹਿਵ ਸੀਤਲੁ ਅਗਨਿ ਬੁਝਾਵੈ । ” 
- ਆਸਾਂ ੧, ਅਸ ੧, ੪੧ (411) 


“ਕੋਟਿ ਜਉ ਤੀਰਥ ਕਰੈ ਤਨੁ ਜਉ ਹਿਵਾਲੇ ਗਾਂਰੈ ਰਾਮ ਨਾਮ ਸਰਿ ਤਊ ਨ ਪੂਜੈ। ” 
- ਰਾਮ ਨਾਮ, ੪, ੨੨ (973) 


“ਗੁਰੁ ਦਾਤਾ ਗੁਰੁ ਹਿਵੈ ਘਰੁ ਗੁਰੁ ਦੀਪਕੁ ਤਿਹ ਲੋਇ। ”” 
- ਮਾਝ ੧, ਵਾਰ ੧ਸ, ੧, ੧੧ (137) 


(1) ਕੇਵਲ, ਫਕਤ, ਸਿਰਫ 
“ਜਨ ਨਾਨਕ ਨਾਮੁ ਅਧਾਰੁ ਟੇਕ ਹੈ ਹਰਿ ਨਾਮੇ ਹੀ ਸੁਖੁ ਮੰਡਾ ਹੇ । ” 

- ਗਉ ੪. ਸੋਹਾ ੪, ੪੨ (13) 
“ਢੋਈ ਤਿਸ ਹੀ ਨੌ ਮਿਲੈ ਜਿਨਿ ਪੂਰਾ ਗੁਰੂ ਲਭਾ। ” 


- ਸਿਰੀ ੫, ੭੬, ੪੨ (44) 
“ਨਾਮੇ ਹੀ ਸੁਖੁ ਉਪਜੈ ਨਾਮੇ ਸਰਣਾਈ। ” 
- ਆਸਾ ੩, ਅਸ ੨੯, ੫:੨ (426) 
(2) ਸਵੈ, ਆਤਮ (ਛਕ; 
“ਆਪੇ ਬੀਜਿ ਆਪੇ ਹੀ ਖਾਹੁ। ” (ਢਰਚਗਤਕ;0 
- ਜਪੁ ੧, ੨੦੧੯ (4) 
“ਸਭ ਕੋ ਤੁਮ ਹੀ ਤੇ ਵਰਸਾਵੇ ਅਉਸਰੁ ਕਰਹੁ ਹਮਾਰਾ ਪੂਰਾ ਜੀਉ। ” (90015੦1/) 
- ਮਾਝ ੫, ੧੮, ੨੧੩ (99) 
(3) ੧੬1੧ 15੦1, ਨਿਸਚੇ ਸੂਚਕ ਅਵਯ 
“ਤੂੰ ਦਰਿਆਉ ਸਭ ਤੁਝ ਹੀ ਮਾਹਿ। ” 
- ਆਸਾ ੪, ਸੋਪੁ ੨, ੨:੧ (11) 
“ਕਲਉ ਮਸਾਜਨੀ ਕਿਆ ਸਦਾਈਐ ਹਿਰਦੈ ਹੀ ਲਿਖਿ ਲੇਹੁ। ” (01 0 ੮੦੧ 
1੬1੧ 0 01੬ 1£8111510 
- ਸਿਰੀ ੪, ਵਾਰ ਪਸ, ੩, ੧:੧ (84) 
“ਮਨ ਹੀ ਨਾਲਿ ਝਗੜਾ ਮਨ ਹੀ ਨਾਲਿ ਸਥ ਮਨ ਹੀ ਮੰਝਿ ਸਮਾਇ। ” (16610) 
- ਸਿਰੀ ੪, ਵਾਰ ੧੨ਸ, ੩, ੨੫ (87) 
(4) ਜੋਰ ਦੇਣ ਲਈ ਵਰਤਿਆ ਜਾਂਦਾ ਅਗੇਤਰ/ਪਛੇਤਰ 
“ਹਰਿ ਗੁਨ ਸਦ ਹੀ ਆਖਿ ਵਖਾਣੈ। ” 
- ਆਸਾ ੪, ਸੋਪੁ ੨, ੩੨ (11) 
“ਸਹਜੇ ਹੀ ਹਰਿ ਨਾਮਿ ਸਮਾਇਆ। ”? 


- ਆਸਾ ੪, ਸੋਪੁ ੨, ੩:੪ (11) 





ਵੀ 


“ਤਿਨ ਹੀ ਜੈਸੀ ਥੀ ਰਹਾ ਸਤਸੰਗਤਿ ਮੇਲਿ ਮਿਲਾਇ। ”” (ਪਛੇਤਰ, ਉਨ੍ਹਾਂ ਵਰਗੀ) 
- ਸਿਰੀ ੩, ੬੧, ੧:੪ (38) 
(5) ਵੀ 
“ਕਿਸ ਹੀ ਚਿਤਿ ਨ ਪਾਵਹੀ ਬਿਸਰਿਆ ਸਭ ਸਾਕ। ” (ਕਿਸੇ ਨੂੰ ਵੀ) 
- ਸਿਰੀ ੫, ੭੧, ੨:੩ (42) 
“ਕਦ ਹੀ ਚਿਤਿ ਨ ਆਇਓ ਜਿਨਿ ਜੀਉ ਪਿੰਡੁ ਦੀਆ (ਕਦੇ ਵੀ) 
- ਸਿਰੀ ੫, ੭੫, ੨੧੨ (43) 
“ਕਿਸ ਹੀ ਨਾਲਿ ਨ ਚਲੇ ਨਾਨਕ ਝੜਿ ਝੜਿ ਪਏ ਗਵਾਰਾ। ” 
- ਗਉ ੧, ੧੩, ੪:੨ (155) 
“ਭਏ ਅਨੰਦ ਮਿਲਿ ਸਾਧੂ ਸੰਗਿ ਅਬ ਮੇਰਾ ਮਨੁ ਕਤ ਹੀ ਨ ਜਾਇ। ” 
- ਆਸਾ ੫, ੯, ੧:੨ (373) 
“ਯਯਯੈ ਜਨਮੁ ਨ ਹੋਵੀ ਕਦ ਹੀ ਜੇ ਕਰਿ ਸਚੁ ਪਛਾਣੈ । ? 
- ਆਸਾਂ ੧, ਪਟੀ ੨੯੧ (434) 
(6) ਸਾਰ 
“ਮੋਰ ਮੋਰ ਕਰਿ ਅਧਿਕ ਲਾਡੁ ਧਰਿ ਪੇਖਤ ਹੀ ਜਮਰਾਉ ਹਸੈ। ” (ਵੇਖ ਕੇ, ਵੇਖਣ 
ਸਾਰ) 
- ਸਿਰੀ ਕਬ, ੧, ੧੨ (92) 
“ਨੇੜ ਪੁਨੀਤ ਪੇਖਤ ਹੀ ਦਰਸ। ” (ਦਰਸਨ ਦੇਖਦੇ ਸਾਰ ਹੀ) 
- ਗਉ ੫, ੧੧੦", ੨:੧ (201) 
“ਕਉਨ ਕੋ ਕਲੰਕੁ ਰਹਿਓ ਰਾਮ ਨਾਮੁ ਲੇਤ ਹੀ ਪਤਿਤ ਪਵਿਤ ਭਏ ਰਾਮੁ ਕਹਤ 
ਹੀ।” 
- ਟੋਡੀ ਨਾਮ, ੨, ੧":੧;੨ (718) 
(7) ਹੈ 
“ਤੇਰਾ ਸਬਦੁ ਤੂੰਹੈ ਹਹਿ ਆਪੇ ਭਰਮੁ ਕਹਾ ਹੀ। ” 
੍‌੍ - ਗਉ ੩, ੩੫, ੪:੧ (162) 


“ਨਾ ਜਾਨਾ ਬੈਕੁੰਠ ਕਹਾ ਹੀ। ” 


- ਗਉ ਕਬ, ੧੦, ੧":੧ (325) 
(8) ਨੇ (ਭਾਵ) 
“ਸੋਈ ਹੋਆ ਜੋ ਤਿਸੁ ਭਾਣਾ ਅਵਰੁ ਨ ਕਿਨ ਹੀ ਕੀਤਾ। ”” 
- ਗਉ ੫, ੧੩੦", ੨:੧ (207) 
“ਜਿਸ ਕਾ ਸਾ ਤਿਨ ਹੀ ਰਖਿ ਲੀਆ ਪੂਰਨ ਪ੍ਰਭ ਕੀ ਭਾਤੀ। ”” 
- ਧਨਾ ੫, ੪੩, ੨੧ (681) 
(9) ਤੋਂ 
“ਮਨ ਹੀ ਮਨ ਸਵਾਰਿਆ ਭੈ ਸਹਜਿ ਸੁਭਾਇ। ”” 
- ਗਉਂ ੩, ਅਸ ੮, ੧:੧ (232) 
“ਜਬ ਹੀ ਸਰਨਿ ਗਹੀ ਕਿਰਪਾ ਨਿਧਿ ਗਜ ਗਰਾਹ ਤੇ ਛੂਟਾ। ” (ਜਦੋ ਤੋ) 
- ਸੋਰ ੯, ੪, ੨੧੧ (632) 
(10) ਵਿਚ 
“ਸਭ ਗੁਣ ਕਿਸ ਹੀ ਨਾਹਿ ਹਰਿ ਪੂਰ ਭੰਡਾਰੀਆ। ” 
- ਗਉਂ ੫, ਅਸ ੧੨, ੪:੨ (241) 





934 


“ਕਿਸ ਹੀ ਵਾਧਿ ਘਾਟਿ ਕਿਸ ਹੀ ਪਹਿ ਸਗਲੇ ਲਰਿ ਲਰਿ ਮੂਆ। ” 
- ਧਨਾ ੫, ੧੧, ੩੨ (673) 
(11) ਤਰਾਂ, ਪ੍ਰਕਾਰ (ਭਾਵ) 
“ਜਿਉ ਤੂੰ ਰਾਖਹਿ ਤਿਵ ਹੀ ਰਹਣਾ ਦੁਖੁ ਸੁਖੁ ਦੇਵਹਿ ਕਰਹਿ ਸੋਈ। ”” 
੍‌੍ - ਆਸਾ ੧, ੨੨, ੩:੨ (356) 
(12) ਨੂੰ 
“ਜਿਸਹਿ ਪਰਾਪਤਿ ਤਿਸ ਹੀ ਦੇਹਿ। ? 
- ਆਸਾ ੫, ੨੭, ੨੧੪ (377) 
“ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ। ” 
- ਰਾਮ ੫. ਵਾਰ ੧੮ਸ, ੨, ੧:੧ (955) 
“ਕਿਸੀ ਹੀ ਮੰਦਾ ਆਖਿ ਨ ਚਲੈ ਸਚਿ ਖਰਾ ਸਚਿਆਰਾ ਹੇ। ? 
- ਮਾਰੂ ੧, ਸੋਲਾ ੭, ੧੪:੩ (1027) 
(13) ਦਾ 
“ਕਿਸ ਹੀ ਕੋਈ ਕੋਇ ਮੰਵੁ ਨਿਮਾਣੀ ਇਕ ਤੁ । ? 
- ਸੂਹੀ ੩, ਵਾਰ ੨੦ਸ, ੨, ੧:੧ (791) 
(14) ਹਿਰਦਾ, ਮਨ (ਕੇਵਲ “ਮਹਾਨਕੋਸ਼ ?) 
“ਪੇਖਿ ਨਿਕਟਿ ਕਰਿ ਸੇਵਾ ਸਤਿਗੁਰ ਹਰਿ ਕੀਰਤਨਿ ਹੀ ੜਿਪਤਾਵੈ । ” 
- ਸੋਰ ੫, ੧੬, ੧":੨ (613) 
“ਸੁਨਿ ਸੁਨਿ ਹੀ ਡਰਾਇਆ। ” 
- ਸੂਹੀ ੫, ੪੬, ੨:੧ (746) 
(ਬਾਕੀਆਂ ਨੇ “ਕੇਵਲ” “ਫਕਤ?” ਦੇ ਅਰਥਾਂ ਵਿਚ ਹੀ ਲਿਆ ਹੈ) 
(15) ਹੈ (ਭਾਵ) 
“ਤੂ ਕਹੀਅਤ ਹੀ ਆਦਿ ਭਵਾਨੀ। ”” 
- ਗੋਂਡ ਨਾਮ, ੬, ੪:੧ (874) 


“ਨਿਸਿ ਕੁਰੰਕ ਜੈਸੇ ਨਾਦ ਸੁਣਿ ਸੁਵਣੀ ਹੀਉ ਡਿਵੈ ਮਨ ਐਸੀ ਪ੍ਰੀਤਿ ਕੀਜੈ । ” 


- ਆਸਾ ੫. ਛੰਤ ੪, ੪:੧ (455) 


- ਸਾਰ ੫. ਛੰਤ ੧, ੩:੨ (1237) 


“ਇਹੁ ਤਨੁ ਤੁਮਰਾ ਸਭੁ ਗ੍ਰਿਹੁ ਧਨੁ ਤੁਮਰਾ ਹੀਂਉ ਕੀਓ ਕੁਰਬਾਨਾਂ। ” 
- ਸਾਰ ੫, ੪੬, ੧੨ (1213) 


ਹੀਓ - 
“ਧੰਨੁ ਸੁ ਕਲਿਜੁਗੁ ਸਾਧਸੰਗਿ ਕੀਰਤਨੁ ਗਾਈਐ ਨਾਨਕ ਨਾਮੁ ਅਧਾਰੁ ਹੀਓ। ” 
- ਆਸਾ ੫, ੪੭, ੪੨ (383) 
ਹੀਂ"ਓ - 
“ਹੀਓ ਦੇਉ ਸਭੁ ਮਨੁ ਤਨੁ ਅਰਪਉ ਸੀਸੁ ਚਰਣ ਪਰਿ ਰਾਖਿਓ। ” 





ਵੀ 


- ਸਾਰ ੫, ੫, ੨੨ (1204) 
ਹੀਅ - 
“ਸਕਯਥ ਸੁ ਹੀਉ ਜਿਤੁ ਹੀਅ ਬਸੈ ਗੁਰ ਅਮਰਦਾਸੁ ਨਿਜ ਜਗਤ ਪਿਤ। ”” 
- ਸਵ ੩, ੧੦੪੬ (1394) 
ਹੱਹੈਅ - 
“ਜੀਅ ਹੀਅ ਪ੍ਰਾਨ ਕੋ ਦਾਤਾ ਜਾ ਕੈ ਸੰਗਿ ਸੁਹਾਈ। ”” 
- ਸਾਰ ੫, ੧੭, ੨:੧ (1207) 
ਹੀਅਉ - 
“ਅੰਗਦਿ ਅਨੰਤ ਮੂਰਤਿ ਨਿਜ ਧਾਰੀ ਅਗਮ ਗ੍ਰਾਨਿ ਰਸਿ ਰਸੂਉ ਹੀਅਉ। ” 
- ਸਵ ੪, ਬਲ ੨:੨ (1405) 
---- ਦਿਲ 
“ਮਨਮੁਖ ਹੀਅਰਾ ਅਤਿ ਕਠੋਰੁ ਹੈ ਤਿਨ ਅੰਤਰਿ ਕਾਰ ਕਰੀਠਾ। ” 
- ਗਉਂ ੪, ੬੧, ੩:੧ (171) 


ਹੋਰ ਰੂਪ: 
ਹੀਅਰੇ - 
“ਬਾਸਿ ਰਹਿਓ ਹੀਅਰੇ ਕੈ ਸੰਗੇ ਪੇਖਿ ਮੋਹਿਓ ਮਨੁ ਲੀਲਾ । ” 


- ਗੂਜ ੫, ੧੩, ੧":੨ (498) 
ਹੀਅਰੈ - 
“ਜਿਨ ਗੁਰਬਚਨ ਸੁਖਾਨੇ ਹੀਅਰੈ ਤਿਨ ਆਗੈ ਆਣਿ ਪਰੀਠਾ। ” (ਦਿਲ ਵਿਚ) 
- ਗਉ ੪, ੬੧, ੨:੨ (171) 
ਹੀਅਰੋ - 
“ਕਿਨ ਬਿਧਿ ਹੀਅਰੋ ਧੀਰੈ ਨਿਮਾਨੋ। ” (ਮਨ) 
- ਸ਼ੂਹੀ ੫, ੫, ੧੧ (737) 
ਹੀਅੜਾ ---- ਹਿਰਦਾ, ਦਿਲ 
“ਤਉ ਸਹ ਚਰਣੀ ਮੈਡਾ ਹੀਅੜਾ ਸੀਤਮੁ ਹਰਿ ਨਾਨਕ ਤੁਲਹਾ ਬੇੜੀ । ” 
- ਗੂਜ ੫, ਵਾਰ ੯ਸ, ੫ ੧੨ (520) 
ਹੋਰ ਰੂਪ: 
ਹੀਅੜੇ - 
“ਨਾ ਝੁਰੁ ਹੀਅੜੇ ਸਚੁ ਚਉ ਨਾਨਕ ਸਚੋ ਸਚੁ । ” (ਦਿਲ ਵਿਚ) 
- ਮਾਰੂ ੩, ਵਾਰ ੪ਸ, ੩, ੨:੨ (1088) 
ਦਿਲ, ਹਿਰਦਾ 
“ਮੁਖਿ ਪੰਰੈ ਹਰੈ ਪਿਆਸ ਮੇਰੀ ਜੀਅ ਹੀਆ ਪ੍ਰਾਨਪਤੇ । ” 
- ਬਿਲ ੫, ਛੰਤ ੩, ੪:੩ (847) 
ਹੋਰ ਰੂਪ: 
ਹੀਐ - 
“ਜਾ ਕੈ ਹੀਐ ਪੁਗਟੁ ਪੁਭੁ ਹੋਆ ਅਨਦਿਨੁ ਕੀਰਤਨੁ ਰਸਨ ਰਮੋਰੀ। ” (ਦਿਲ ਵਿਚ) 
- ਗਉਂ ੫, ੧੩੪”, ੩:੨ (208) 





936 


ਹੀਐ' - 
“ਦਰਸ ਪਿਆਸ ਆਸ ਏਕਹਿ ਕੀ ਟੇਕ ਹੀਐ' ਪ੍ਰਿਅ ਪਾਗੀ। ” 
- ਸਾਰ ੫, ੬੬, ੧੦੨ (1217) 
ਦਿਲ, ਮਨ 
“ਨਿਮਖ ਨ ਬਿਸਰਉ ਹੀਏ ਮੋਰੇ ਤੇ ਬਿਸਰਤ ਜਾਈ ਹਉ ਮਰਤ। ” 

- ਦੇਵ ੫, ੩, ੧੨ (529) 
ਪੌਦੇ ਤੋ ਰਸ ਦੇ ਰੂਪ ਵਿਚ ਨਿਕਲਿਆ ਇਕ ਗੰਧਦਾਰ ਪਦਾਰਥ, ਵੇਖੋ “ਹਿੰਡੁ ” 
“ਦੇਵਲ ਮਧੇ ਲੀਗੁ ਆਛੈ ਲੀਗੁ ਸੀਗੁ ਹੀਗੁ ਗੋ । ? 

- ਟੋਡੀ ਨਾਮ, ੩, ੨੨ (718) 
ਹੋਰ ਰੂਪ: 
ਹੀਂਗੁ - 
“ਬਾਣੀਏ ਕੇ ਘਰ ਹੀਂਗੁ ਆਛੈ ਭੈਸਰ ਮਾਥੈ ਸੀਗੁ ਗੋ। ” 
- ਟੋਡੀ ਨਾਮ, ੩, ੨:੧ (718) 
ਹੀਂਗੇ, ਖੋਤੇ ਦਾ ਉਚੀ ਸੁਰ ਵਿਚ ਆਵਾਜ਼ ਕਢਣਾ 
“ਨਿਤ ਉਠਿ ਹਾਸੈ ਹੀਗੈ ਮਰੈ । ” 
- ਗਉ ਕਬ, ੧੪, ੧:੨ (326) 
(ਨਿਪਾਲੀ-ਤੁਰਨਾ), ਚਾਲ 
“ਭੋਲਤਣਿ ਭੈ ਮਨਿ ਵਸੈ ਹੇਕੈ ਪਾਧਰ ਹੀਡੁ । ? 
- ਮਾਰੂ ੩, ਵਾਰ ੧੪ਸ, ੧, ੧:੧ (1090) 
(ਸੰ.) ਝੂਲਾ, ਡੋਲੀ, ਪਾਲਕੀ 
“ਹੀਡੋਲੀ ਚੜਿ ਆਈਆ ਦੰਦ ਖੰਡ ਕੀਤੇ ਰਾਸਿ। ”” 
- ਆਸਾ ੧, ਅਸ ੧੧, ੨:੨ (417) 
(ਸੰ.) (1) ਵਿਹੂਣ, ਰਹਿਤ, ਬਿਨਾ 
“ਮਨਮੁਖੁ ਪ੍ਰਾਣੀ ਮੁਗਧੁ ਹੈ ਨਾਮਹੀਣੁ ਭਰਮਾਇ। ”” 
- ਗਉਂ ੪, ਵਾਰ ੨੩ਸ, ੪, ੧:੧ (313) 


ਹੀਣ - 
“ਹਰਿ ਭਗਤਿ ਭਾਵ ਹੀਣੰ ਨਾਨਕ ਪ੍ਰਭ ਬਿਸਰਤ ਤੇ ਪ੍ਰੇਤਤਹ। ”” 


- ਜੈਤ ੫, ਵਾਰ ੪ਸ, ੫, ੧:੨ (706) 


ਹੀਣਸ੍ਰ - 
“ਗੁਰ ਮੰਤੁ ਹੀਣਸ ਜੋ ਪ੍ਰਾਣੀ ਧ੍ਰਿਗੰਤ ਜਨਮ ਭੂਸਟਣਹ। ” (ਵਿਹੂਣਾ) 
- ਸਸ ੫, ੩੩੯੧ (1356) 
(2) ਨੀਵੀ, ਥੋੜੀ, ਘਟ 
“ਹਮ ਨੀਚ ਹੋਤੇ ਹੀਣ ਮਤਿ ਝੂਠੇ ਤੂ ਸਬਦਿ ਸਵਾਰਣਹਾਰਾ। ” 
- ਮਲਾ ੧, ੩, ੩:੩ (1255) 
ਹੋਰ ਰੂਪ: 





ਵੀ 


ਹੀਣਉ - 
“ਹੀਣਉ ਨੀਚੁ ਕਰਉ ਬੇਨੰਤੀ ਸਾਚੁ ਨ ਛੋਡਉ ਭਾਈ। ”” (ਤੁਛ, ਨੀਵੀਂ) 
- ਸੂਹੀ ੧, ਛੰਤ ੫, ੯:੫ (767) 


< 


ਬਲਹੀਣ, ਕਮਜ਼ੋਰ, ਮਾੜਾ 
“ਨ ਕੋਈ ਸੂਰੁ ਨ ਕੋਈ ਹੀਣਾ ਸਭ ਪ੍ਰਗਟੀ ਜੋਤਿ ਤੁਮ੍ਾਰੀ। ” 
- ਰਾਮ ੫, ਅਸ ੮, ੫੧ (916) 


- ਗਉਂ ੫, ਅਸ ੬, ੮:੨ (238) 


(1) ਕਮਜ਼ੋਰ, ਮਾੜਾ ਵੇਖੋ “ਹੀਣਾ? 
(2) ਵਿਹੂਣਾ, ਰਹਿਤ 
“ਭਗਤਿ ਹੀਣੁ ਨਾਨਕ ਜੇ ਹੋਇਗਾ ਤਾ ਖਸਮੈ ਨਾਉ ਨ ਜਾਈ। ”? 
- ਬਿਲਾ ੧, ੧, ੪:੨ (795) 


- ਪ੍ਰਭਾ ੧, ੧੨, ੪:੨ (1331) 


(1) ਪਿਆਰ, ਵੇਖੋ “ਹਿਤ” (3) 
“ਭਗਤ ਭਾਇ ਲਾਵੈ ਮਨ ਹੀਤ। ”” 
- ਗਉ ੫. ਸੁਖ ੨੦, ੭:੮ (290) 
“ਹੀਤ ਚੀਤ ਸਭ ਪ੍ਰਾਨ ਧਨ ਨਾਨਕ ਦਰਸਾਰੀ। ” (ਹਿਤ, ਲਗਨ) 
- ਬਿਲਾ ੫. ੪੦, ੪:੨ (810) 
“ਹੀਤ ਮੋਹ ਭੈ ਭਰਮ ਭੂਮਣੰ ਅਹੰ ਫਾਸ ਤੀਖਣ ਕਠਿਨਹ। (ਮੋਹ ਲਗਾਉ) 


- ਸਸ ੫ ੫੮:੩ (1359) 


- ਸਸ ੫, ੯:੩ (1354) 


“ਤੂੰ ਮੇਰਾ ਪ੍ਰੀਤਮੁ ਤੁਮ ਸੰਗਿ ਹੀਤੁ। ” 


- ਗਉਂ ੫, ੮੭, ੧੨ (181) 
(2) ਪਿਆਰਾ, ਹਿਤੂ 
“ਪ੍ਰਾਨ ਮੀਤ ਹੀਤ ਧਨੂ ਮੇਰੈ ਨਾਨਕ ਸਦ ਬਲਿਹਾਰੇ। ? 
- ਆਸਾਂ ੫, ੪੫, ੪੨ (382) 


“ਮੀਤ ਹੀਤ ਧਨੁ ਨਹ ਪਾਰਣਾ। ”” (ਹਿਤੂ, ਪਿਆਰਾ) 
- ਭੈਰ ੫, ੬, ੩:੧ (1137) 





938 


(ਸੰ.) (1) ਨੀਚ, ਵੇਖੋ “ਹੀਣਾ? 
“ਤਿਨ ਕੇ ਕਰਮ ਹੀਨ ਧੁਰਿ ਪਾਏ ਦੇਖਿ ਦੀਪਕੁ ਮੋਹਿ ਪਚਾਨੇ । ” 
- ਗਉਂ ੪, ੫੬, ੩:੨ (170) 
“ਰਾਜੰ ਤ ਮਾਨੰ ਅਭਿਮਾਨ ਤ ਹੀਨੰੰ। ” (ਹੀਣਾ) 
- ਸਸ ੫, ੧੨੧੩ (1355) 
(2) ਵਿਹੂਣਾ, ਰਹਿਤ 
“ਸੰਤ ਕੈ ਦੂਖਨਿ ਸੋਭਾ ਤੇ ਹੀਨ। ” 
- ਗਉ ੫. ਸੁਖ ੧੩, ੧:੬ (279) 
“ਕਰਿ ਕਿਰਪਾ ਰਖਿ ਲੇਵਹੁ ਮੇਰੇ ਠਾਕੁਰ ਹਮ ਪਾਥਰ ਹੀਨ ਅਕਰਮਾ। ”” (ਖਾਲੀ, 
ਗੁਣਾਂ ਤੋ ਰਹਿਤ) 
- ਬਿਲਾਂ ੪, ੨, ੧੨ (799) 
(3) ਫੋਕੀ, ਨਿਕੰਮੀ 
“ਮਨਮੁਖ ਹੀਨ ਹੋਛੀ ਮਤਿ ਝੂਠੀ ਮਨਿ ਤਨਿ ਪੀਰ ਸਰੀਰੇ। ”” 
੍‌੍ - ਸਾਰ ੧, ੧, ੨੧ (1197) 


“ਅਨਿਤ ਬਿਉਹਾਰ ਅਚਾਰ ਬਿਧਿ ਹੀਨਤ ਮਮ ਮਦ ਮਾਤ ਕੋਪ ਜਰੀਆ।” 
- ਕਾਨ ੫, ੩੦, ੨੧ (1303) 


ਨੀਵੀ' 
ਮੀ ਜਾਤਿ ਮੇਰੀ ਜਾਦਿਮ ਰਾਇਆ। ” 


- ਭੈਰ ਨਾਮ, ੬, ੧":੧ (1164) 


(1) ਕਮਜ਼ੋਰ, ਖਾਲੀ 
- ਸਿਰੀ ੫, ਛੰਤ ੩, ੪:੧ (80) 
“ਨੈਨੀ ਦਿਸਟਿ ਨਹੀ ਤਨੁ ਹੀਨਾ ਜਰਿ ਜੀਤਿਆ ਸਿਰਿ ਕਾਲੋ। ”” 
- ਭੈਰ ੧, ੩, ੧੧ (1125) 
(2) ਵਿਹੂਣਾ - 
ਪੂਰਬ ਜਨਮ ਹਉ ਤਪ ਕਾ ਹੀਨਾ। ”” 
- ਗਉਂ ਕਬ, ੧੫, ੧:੨ (326) 


“ਰੂਪ ਹੀਨ ਬੁਧਿ ਬਲ ਹੀਨੀ ਮੋਹਿ ਪਰਦੇਸਨਿ ਦੂਰ ਤੇ ਆਈ। ” (ਵਿਹੂਣੀ) 
- ਗਉਂ ੫, ੧੧੮", ੧:੧ (204) 


- ਬਸੰ ੧, ਅਸ ੪, ੧":੧ (1189) 





0, 


“ਸੋਈ ਮਲੀਨੁ ਦੀਨੁ ਹੀਨੁ ਜਿਸੁ ਪਰ੍ਭੁ ਬਿਸਰਾਨਾ। ” 

-ਬਿਲਾ ੫, ੫੦, ੧:੧ (813) 
(1) ਵਾਂਜਿਆ ਹੋਇਆ, ਵਿਹੂਣਾ ਕੀਤਾ ਹੋਇਆ 
“ਸੰਤ ਕਾ ਨਿੰਦਕੁ ਰਾਜ ਤੇ ਹੀਨੁ । ” 

- ਗਉ ੫. ਸੁਖ ੧੩, ੩:੫ (280) 

(2) ਨੀਚ, ਨੀਵਾਂ, ਵੇਖੋ “ਹੀਨਾ” (3) 
(ਸੰ.) ਹੀਰਾ 
“ਗੰਭੀਰ ਧੀਰ ਨਾਮ ਹੀਰ ਊਚ ਮੂਚ ਅਪਾਰੰ। ” 

- ਰਾਮ ੫, ੫੯, ੨੯੧ (901) 
ਹੀਰਿਆਂ (ਭਾਵ ਪ੍ਰਭੂ ਦੇ ਗੁਣਾਂ) ਦੀ 
“ਜਬ ਹੀ ਪਾਈਅਹਿ ਪਾਰਖੂ ਤਬ ਹੀਰਨ ਕੀ ਸਾਟ। ” 

- ਸਲੋ ਕਬ, ੧੬੨੨ (1373) 


- ਸਿਰੀ ੧, ੯, ੨੧੨ (17) 
“ਭਾਈ ਰੇ ਹਰਿ ਹੀਰਾ ਗੁਰ ਮਾਹਿ। ” (ਨਾਮ ਰੂਪੀ ਹੀਰਾ) 
>- ਸਿਰੀ ੧, ੨੧, ੧੯੧ (22) 
““ਹੀਰੈ ਹੀਰਾ ਬੇਧਿ ਪਵਨ ਮਨੁ ਸਹਜੇ ਰਹਿਆ ਸਮਾਈ। ” (ਹਰਿ ਨਾਮ ਰੂਪੀ ਹੀਰੇ 


ਨੇ ਮਨ ਰੂਪੀ ਹੀਰੇ ਨੂੰ ਵਿੰਨ ਦਿੱਤਾ) 
- ਆਸਾ ਕਬ, ੩੧, ੧:੧ (483) 
“ਮੁਕਤਿ ਮਾਲ ਕਨਿਕ ਲਾਲ ਹੀਰਾ ਮਨ ਰੰਜਨ ਕੀ ਮਾਇਆ। ”” 
- ਜੈਤ ੫, ੧, ੨੧ (700) 


“ਮਨ ਮਹਿ ਮਾਣਕੁ ਲਾਲੁ ਨਾਮੁ ਰਤਨੁ ਪਦਾਰਥੁ ਹੀਰੁ । ” 
- ਸਿਰੀ ੧, ੨੧, ੪:੧ (22) 
“ਮਨਿ ਤਨਿ ਹਿਰਦੈ ਰਵਿ ਰਹਿਆ ਹਰਿ ਹੀਰਾ ਹੀਰੁ। ? (ਹੀਰਿਆਂ ਵਿਚੋਂ ਸ੍ਰੇਸ਼ਟ 


- ਸੂਹੀ ੩, ਵਾਰ ੧੦:੩ (789) 


“ਧਰਤੀ ਤ ਹੀਰੇ ਲਾਲ ਜੜਤੀ ਪਲਘਿ ਲਾਲ ਜੜਾਉ। ”” (ਹੀਰਿਆਂ ਨਾਲ) 
- ਸਿਰੀ ੧, ੧, ੨੧੧ (14) 
“ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ। (ਅਮੋਲਕ, ਹੀਰੇ ਵਰਗਾ ਅਮੋਲ) 
- ਗਉ ੧, ੧੮, ੧੨ (156) 
“ਹੀਰਾ ਦੇਖਿ ਹੀਰੇ ਕਰਉ ਆਦੇਸੁ । ” (ਪ੍ਰਭੂ, ਵਾਹਿਗੁਰੂ, ਹੀਰੇ ਨੂੰ ਵੇਖ ਕੇ ਅਸਲ 
ਹੀਰੇ (ਪ੍ਰਭੂ) ਨੂੰ ਨਮਸਕਾਰ ਕਰਦਾ ਹਾਂ) 
- ਰਾਮ ਕਬ, ੧੧, ੨:੧ (972) 





940 


ਹੀਰੈ - 
““ਹੀਰੈ ਹੀਰੁ ਮਿਲਿ ਬੇਧਿਆ ਰੰਗਿ ਚਲੂਲੈ ਨਾਇ। ” (ਹੀਰੇ ਨਾਲ) 
- ਸਿਰੀ ੪, ੬੭, ੧:੨ (40) 
““ਹੀਰੈ ਹੀਰਾ ਬੇਧਿ ਪਵਨ ਮਨੁ ਸਹਜੇ ਰਹਿਆ ਸਮਾਈ। ”” (ਪ੍ਰਭੂ ਰੂਪੀ ਹੀਰੇ ਨੇ) 
- ਆਸਾ ਕਬ, ੩੧, ੧੨ (483) 
ਹੀਰੋ - 
“ਨਿਰਮੋਲਕੁ ਅਤਿ ਹੀਰੋ ਨੀਕੋ ਹੀਰੈ ਹੀਰੁ ਬਿਧੀਜੈ । ”” 
- ਕਲਿ ੪, ਅਸ ੪, ੩:੧ (1325) 


“ਜੋ ਤਿਸੁ ਭਾਵੈ ਸੰਮੂਥ ਸੋ ਥੀਐ ਹੀਲੜਾ ਏਹੁ ਸੰਸਾਰੋ। ” 
- ਵਡ ੧, ਅਲਾ ੧, ੩:੧ (579) 
ਉਦਮ, ਯਤਨ 
“ਨੁ ਨ ਸੁਹੇਲਾ ਪਰਪੰਚੁ ਹੀਲਾ । ”” 
- ਗਉਂ ੫, ੮੧, ੩:੪ (179) 
(“ਮਹਾਨਕੋਸ਼! ਇਸ ਦੇ ਅਰਥ “ਦੁੱਖ” ਕਰਦਾ ਹੈ) 


- ਸਵ ੩, ੧੬੫ (1395) 
“ਜਰਮ ਕਰਮ ਮਛ ਕਛ ਹੁਅ ਬਰਾਹ ਜਮੁਨਾ ਕੈ ਕੂਲਿ ਖੇਲੁ ਖੇਲਿਓ ਜਿਨਿ ਗਿੰਦ 
ਜੀਉ। ”” (ਧਾਰਨ ਕੀਤਾ) 
- ਸਵ ੪, ਗਯੰ ੯:੪ (1403) 


“ਵਿਣੁ ਸਚੇ ਦੂਜਾ ਸੇਵਦੇ ਹੁਇ ਮਰਸਨਿ ਬੁਟੁ। ” 
- ਗਉ ੪, ਵਾਰ ੨੯੪ (315) 


“ਮੇਰੇ ਠਾਕੁਰ ਕੈ ਦੀਬਾਨਿ ਖਬਰਿ ਹੋਈ ਗੁਰਿ ਗਿਆਨੁ ਖੜਗੁ ਲੈ ਮਾਰੇ। ”” 
- ਨਟ ੪, ਅਸ ੬, ੭੨ (983) 

-<<= ਹੋ ਗਿਆ 
“ਭਾਰ ਅਠਾਰਹ ਮਹਿ ਚੰਦਨੁ ਉਤਮ ਚੰਦਨ ਨਿਕਟਿ ਸਭ ਚੰਦਨੁ ਹੁਈਆ। ” (ਹੋ 


- ਬਿਲਾ ੪, ਅਸ ੨, ੨੧ (834) 


“ਭਈ ਕਲਿਆਣ ਆਨੰਦ ਰੂਪ ਹੁਈਹੈ ਉਬਰੇ ਬਾਲ ਗੁਪਾਲ। (ਹੋਈਦਾ/ਹੋ ਜਾਈਦਾ 
ਹੈ) 


- ਗੂਜ ੫, ੧੫, ੧%:੨ (499) 





941 


ਹੁਸੀਆਰ --- (ਫਾ. ਹੋਸ਼ਿਆਰ) ਹੋਸ਼ ਵਾਲੀ, ਸੁਚੇਤ, ਚੇਤੰਨ, ਖ਼ਬਰਦਾਰ 
“ਦੁਨੀਆ ਹੁਸੀਆਰ ਬੇਦਾਰ ਜਾਗਤ ਮੁਸੀਅਤ ਹਉਰੇ ਭਾਈ। ”” 
- ਰਾਮ ਕਬ, ੧੨, ੧":੨ (972) 


(ਅ. ਹੁਕਮ) ਆਗਿਆ, ਹੋਰ ਵੇਖੋ “ਹੁਕਮੁ 
“ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ। ”” 
- ਜਪੁ ੧, ੨੭੫ (1) 
ਹੋਰ ਰੂਪ: 
ਹੁਕਮਹੂ - 
“ਸੋ ਕਿਉ ਅੰਧਾ ਆਖੀਐ ਜਿ ਹੁਕਮਹੁ ਅੰਧਾ ਹੋਇ। ” (ਹੁਕਮ ਸਦਕਾ) 
- ਰਾਮ ੩, ਵਾਰ ੧੬ਸ, ੨, ੩੧ (954) 
ਹੁਕਮਾਉ - 
“ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ। ” (ਹੁਕਮ 
ਅਨੁਸਾਰ) 
- ਸੂਹੀ ੫, ਕੁਚ ੩:੧੦ (763) 
ਹੁਕਮਾਵੈ - 
“ਸਿਖ ਹੰਸ ਸਰਵਰਿ ਇਕਠੇ ਹੋਇ ਸਤਿਗੁਰ ਕੈ ਹੁਕਮਾਵੈ। (ਹੁਕਮ ਵਿਚ/ਨਾਲ) 
- ਰਾਮ ੫. ਵਾਰ ੭ਸ, ੫. ੧:੧੨ (960) 
ਹੁਕਮਿ - 
“ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ। ” (ਹੁਕਮ/ਆਗਿਆ 
ਨਾਲ/ਅਨੁਸਾਰ) 
- ਜਪੁ ੧, ੨੭੨ (1) 
“ਹਿਕਮਤਿ ਹੁਕਮਿ ਨ ਪ੍ਰਭੁ ਪਤੀਆਨਾ। ” (ਹੁਕਮ ਕੀਤਿਆਂ/ਜੋਰ ਨਾਲ) 
- ਗਉਂ ੫, ਬਾਅ ੫੦:੨ (260) 
“ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲ ਪਾਇਸੀ। ” (ਹੁਕਮ ਮੰਨਣ 
ਨਾਲ) 
- ਆਸਾ ੧ ਵਾਰ ੧੫:੩ (471) 
ਹੁਕਮੀ - 
“ਹੁਕਮੀ ਆਇਆ ਹੁਕਮੁ ਨ ਬੁਝੈ ਹੁਕਮਿ ਸਵਾਰਣਹਾਰਾ। ”” (ਹੁਕਮ ਨਾਲ/ਸਦਕਾ / 
ਦੁਆਰਾ) 
- ਧਨਾ ੧, ਛੰਤ ੨, ੩੫ (688) 
(2) ਹੁਕਮ ਦੇਣ ਦੀ ਸਮਰਥਾ 
“ਰਾਜ ਨ ਭਾਗ ਨ ਹੁਕਮ ਨ ਸਾਦਨ। ” 
- ਆਸਾ ੫. ੧੪੩, ੨੯੧ (406) 


ਹੋਰ ਰੂਪ: 


ਹੁਕਮਨ - 
“ਆਗਿਆ ਮਹਿ ਤੇਰੀ ਪੁਭ ਆਗਿਆ ਹੁਕਮਨ ਸਿਰਿ ਹੁਕਮਾ। ” (ਹੁਕਮ ਕਰਨ 
ਵਾਲਿਆਂ ਵਿਚ) 


- ਗੂਜ ੫, ਅਸ ੧, ੭੨੨ (507) 





942 


ਹੁਕਮਾਂ - 
“ਆਗਿਆ ਮਹਿ ਤੇਰੀ ਪਰ੍ਭ ਆਗਿਆ ਹੁਕਮਨ ਸਿਰਿ ਹੁਕਮਾ। ” (ਆਗਿਆ ਦੇਣ 
ਦੀ ਸਮਰਥਾ ਰੱਖਣ ਵਾਲਾ, ਹਾਕਮ) 
- ਗੂਜ ੫, ਅਸ ੧, ੭੪੨ (507) 
ਹੁਕਮੀ - 
“ਹੁਕਮੀ ਹੁਕਮਿ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ। ” (ਹੁਕਮ ਦੇਣ ਵਾਲਾ 
ਹਾਕਮ) 
- ਆਸਾ ੧, ਅਸ ੧੨, ੭:੩ (418) 
“ਆਇਆ ਲਿਖ ਲੈ ਜਾਵਣਾ ਪਿਆਰੇ ਹੁਕਮੀ ਹੁਕਮੁ ਪਛਾਣੁ । ” (ਹੁਕਮ ਕਰਨ ਵਾਲੇ 
ਪ੍ਰਭੂ ਦਾ ਹੁਕਮ ਪਛਾਣ) 
੍‌੍ - ਸੋਰ ੧, ਅਸ ੩, ੩:੨ (636) 


(1) ਹੁਕਮ ਨਾਲ/ਦੁਆਰਾ/ਹੁਕਮ ਵਿਚ ਵੇਖੋ “ਹੁਕਮ” (1) 
(2) ਹੁਕਮ ਦੇਣ ਵਾਲਾ/(ਹਰਿ), ਹਾਕਮ, ਵੇਖੋ “ਹੁਕਮ” (2) 
(3) ਹੁਕਮ ਨੂੰ ਮੰਨਣ ਵਾਲਾ, ਹੁਕਮ ਅਨੁਸਾਰ ਵਿਚਰਨ ਵਾਲਾ 
“ਹੁਕਮੀ ਬੰਦਾ ਹੁਕਮੁ ਕਮਾਵੈ ਹੁਕਮੇ ਕਢਦਾ ਸਾਹਾ ਹੇ। ” 
- ਮਾਰੂ ੩, ਸੋਲਾ ੧੧, ੮:੩ (1054) 
“ਪਿਰਿ ਕਹਿਆ ਹਉ ਹੁਕਮੀ ਬੰਦਾ। ” 
- ਮਾਰੂ ੫, ਸੋਲਾ ੨, ੮:੧ (1073) 


(1) ਆਗਿਆ, ਵੇਖੋ “ਹੁਕਮ” (1) 
“ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ। ” (ਰੱਬੀ ਹੁਕਮ) 
ਜਪੁ ੧, ੨੧ (1) 
“ਬਾਗ ਸੁਹਾਵੇ ਸੋਹਣੇ ਚਲੈ ਹੁਕਮੁ ਅਫਾਰ। ? (ਮਨੁੱਖੀ ਹੁਕਮ) 
- ਸਿਰੀ ੫, ਅਸ ੨੬, ੬੨ (70) 


ਹੋਰ ਰੂਪ: 
ਹੁਕਮੇ - 
“ਘਟਿ ਘਟਿ ਆਪੇ ਹੁਕਮਿ ਵਸੈ ਹੁਕਮੇ ਕਰੇ ਬੀਚਾਰੁ। (ਹੁਕਮ ਵਿਚ/ਰਾਹੀ) 
- ਸਿਰੀ ੩, ੬੦, ੩੨ (37) 
“ਹੁਕਮੇ ਕਰਮ ਕਮਾਵਣੇ ਪਇਐ ਕਿਰਤਿ ਫਿਰਾਉ। ” (ਹੁਕਮ ਸਦਕਾ/ਨਾਲ) 
- ਸਿਰੀ ੩, ਅਸ ੨੦, ੫:੧ (66) 


ਹੁਕਮੈ - 
“ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ। ”! (ਹੁਕਮ) 

- ਜਪੁ ੧, ੨੫ (1) 
“ਨਾਨਕ ਹੁਕਮੈ ਜੇ ਬੁਝੈ ਤਾ ਹਉਮੈ ਕਹੈ ਨ ਕੋਇ। ” 

- ਜਪੁ ੧, ੨੬ (1) 
“ਬਿਨੁ ਹੁਕਮੈ ਕਿਉ ਬੁਝੈ ਬੁਝਾਈ। ” (ਹੁਕਮ ਦੇ) 

- ਆਸਾ ੫, ੩੩, ੧:੨ (378) 

ਹੁਕਮੋ - 
“ਹੁਕਮੋ ਵਰਤੈ ਜੋ ਤਿਸੁ ਭਾਂਵੈ। ” (ਹੁਕਮ ਹੀ) 





943 


- ਆਸਾ ੧, ਅਸ ੬, ੫੨ (414) 
“ਸਭੁ ਹੁਕਮੋ ਵਰਤੈ ਹੁਕਮਿ ਸਮਾਇ। ”” (ਹੁਕਮ ਵਿਚ ਹੀ) 
- ਬਸੰ ੧, ਅਸ ੨, ੭:੩ (1188) 
(2) ਹੁਕਮ ਦੇਣ/ਆਗਿਆ ਕਰਨ ਦੀ ਸਮਰਥਾ 
“ਹੁਕਮੁ ਹਾਸਲੂ ਕਰੀ ਬੈਠਾ ਨਾਨਕਾ ਸਭ ਵਾਉ। ” 
- ਸਿਰੀ ੧, ੧, ੪:੨ (14) 
(3) ਜੋਰ (ਭਾਵ) 
“ਕਰਮ ਮਿਲੈ ਤਾ ਪਾਈਐ ਹੋਰ ਹਿਕਮਤਿ ਹੁਕਮੁ ਖੁਆਰੁ । ? (ਚਲਾਕੀ ਜਾਂ ਜੋਰ) 
- ਆਸਾ ੧, ਵਾਰ ੪ਸ, ੧, ੨:੯ (465) 
“ਜੋ ਕਿਛੁ ਕਰੇ ਸੋ ਭਲਾ ਕਰਿ ਮਾਨੀਐ ਹਿਕਮਤਿ ਹੁਕਮੁ ਚੁਕਾਈਐ । ” 
(ਜੋਰ/ਜੋਰਾਵਰੀ ਛੱਡ ਦੇਈਏ) 
- ਤਿਲੰ ੧, ੪, ੩੨ (722) 
(4) ਕਹੀਏ, ਬੋਲੀਏ (ਭਾਵ) 
“ਜੋ ਤਿਨਿ ਕਰਿ ਪਾਇਆ ਸੁ ਆਗੈ ਆਇਆ ਅਸੀ ਕਿ ਹੁਕਮੁ ਕਰੇਹਾ। ” 
- ਵਡ ੧, ਅਲਾ ੨, ੧੫ (579) 


“ਬਿਚਰਦੇ ਫਿਰਹਿ ਸੰਸਾਰ ਮਹਿ ਹਰਿ ਜੀ ਹੁਕਾਮੀ। ? 
- ਮਾਰੂ ੫, ਵਾਰ ੧੪:੬ (1099) 


(1) (ਅ. ਹੁਜਤ) ਸ਼ੰਕਾ 
“ਗੁਰਮਤਿ ਸਾਚੀ ਹੁਜਤਿ ਦੂਰਿ। ” 
- ਆਸਾ ੧, ੧੩. ੧:੧ (352) 
(2) ਤਰਕ, ਦਲੀਲ 
“ਮੂਰਖ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ । ” 
- ਆਸਾ ੧, ਵਾਰ ੧੧ਸ, ੧, ੨੬ (469) 
(ਅ. ਹੁਜਰਾ) ਸਿਮਰਨ ਲਈ ਇਕਾਂਤ ਸਥਾਨ 
“ਹੂਰ ਨੁਰ ਮੁਸਕੁ ਖੁਦਾਇਆ ਬੰਦਗੀ ਅਲਹ ਆਲਾ ਹੁਜਰਾ। ” 
.-.ਹ - ਮਾਰੂ ੫, ਸੋਲਾ ੧੨, ੫:੩ (1084) 
ਹਟਣਾ, ਥਕਣਾ, ਬਾਜ਼ ਆਉਣਾ 
“ਮ੍ਰ੍‌ਮ ਭਗਤਿ ਪਰਵਾਹ ਪ੍ਰੀਤਿ ਪੁਬਲੀ ਨ ਹੁਟਇ। ”” 
- ਸਵ ੪, ਕਲ ੮:੧ (1397) 


ਹੋਰ ਰੂਪ: 
ਹੁਟਹਿ - 
“ਉਪਾਵ ਸਗਲ ਕਰਿ ਹਾਰਿਓ ਨਹ ਨਹ ਹੁਟਹਿ ਬਿਕਰਾਲ। ” (ਦੂਰ ਹੋਣ, ਹਟਣ) 
- ਕੇਦਾ ੫, ੨, ੧:੨ (1119) 


ਹੁਟਿਓ - 
“ਨੈਨ ਸੁਵਨ ਸਰੀਰੁ ਸਭੁ ਹੁਟਿਓ ਸਾਸੁ ਗਇਓ ਤਤ ਘਾਟ। ” (ਰਹਿ ਗਏ; ਥਕ 
ਗਏ, ਖੀਨ ਹੋ ਗਏ) 





944 


- ਸਾਰ ੫, ੧੦੫, ੧੨ (1228) 
ਹੁਟੈ - 
“ਗਰਬੁ ਗੁਮਾਨੁ ਨ ਮਨ ਤੇ ਹੁਟੈ। ” (ਹਟੇ, ਦੂਰ ਹੋਏ) 
- ਗਉ ੫. ਸੁਖ ੩, ੩:੨ (265) 
““ਮੀਚੁ ਹੁਟੈ ਜਮ ਤੇ ਛੁਟੈ ਹਰਿ ਕੀਰਤਨ ਪਰਵੇਸ। ” (ਮੌਤ ਥੱਕ ਜਾਂਦੀ/ਦੂਰ ਹੋ ਜਾਂਦੀ 
ਹੈ) 
- ਗਉ ੫. ਥਿਤੀ ੪:੪ (297) 
“ਸੁਖ ਸਾਗਰੁ ਪਾਇਅਉ ਦਿੰਤੁ ਹਰਿ ਮਗਿ ਨ ਹੁਟੈ। ” (ਥਕਦਾ) 
- ਸਵ ੪, ਕਲ ੬:੩ (1397) 


- ਸਿਰੀ ੫, ਅਸ ੨੯, ੧੩੧ (74) 
“ਜੋ ਧੁਰਿ ਰਾਤੇ ਸੇ ਹੁਣਿ ਰਾਤੇ। ” (ਇਸ ਵੇਲੇ ਭਾਵ ਇਸ ਜਨਮ ਵਿਚ) 
- ਮਾਰੂ ੩, ਸੋਲਾ ੨੨, ੬:੧ (1066) 
“ਅਨੇਕ ਜਨਮ ਪਾਪ ਕਰਿ ਭਰਮੇ ਹੁਣਿ ਤਉ ਸਰਣਾਗਤਿ ਆਏ। ” (ਇਸ ਜਨਮ 
ਵਿਚ) 
- ਤੁਖਾ ੪, ਛੰਤ ੧, ੩:੫ (1114) 
(2) ਇੰਨਾਂ ਹਾਲਤਾਂ ਵਿਚ, ਫਿਰ 
“ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ। ”” 
- ਮਾਝ ੫, ੮, ੩:੨ (96) 
“ਸਗਲ ਸੀਗਾਰ ਹੁਣਿ ਮੁਝਹਿ ਸੁਹਾਇਆ। ” 
- ਸੂਹੀ ੫, ੫, ੪੧੩ (737) 
(3) ਇਸ ਲਈ, ਹੁਣ (ਭਾਵ) 
“ਸੇਜ ਸੁਹਾਵੀ ਸਰਬ ਸੁਖ ਹੁਣਿ ਦੁਖਾ ਨਾਹੀ ਜਾਇ। ” 
- ਮਾਝ ੫, ਬਾਰਾ ੧੩:੩ (136) 
“ਹੁਣਿ ਪਾਇਆ ਗੁਰੁ ਗੋਸਾਈ। ? (ਇਸ ਕਰਕੇ) 
- ਰਾਮ ੫, ੧੩, ੪":੨ (886) 
(4) ਤੁਰਤ (ਭਾਵ) 
“ਹੁਣਿ ਉਠਿ ਚਲਣਾ ਮੁਹਤਿ ਕਿ ਤਾਲਿ। ” 
- ਧਨਾ ੧, ੩, ੪:੧ (661) 


€) 


“ਪਤਿਤ ਪਾਵਨ ਨਾਮੁ ਕੈਸੇ ਹੁੰਤਾ। ” 
- ਸਿਰੀ ੧, ੧, ੧":੨ (93) 


“ਹੁਤੀ ਜੁ ਪਿਆਸ ਪਿਊਸ ਪਿਵੰਨ ਕੀ ਬੰਛਤ ਸਿਧਿ ਕਉ ਬਿਧਿ ਮਿਲਾਯਉ। 
- ਸਵ ੪, ਕਲ ੧੦:੨ (1400) 


“ਰਾਵਨ ਹੁਤੇ ਸੁ ਰੰਕ ਨਹਿ ਜਿਨਿ ਸਿਰ ਦੀਨੇ ਕਾਟਿ। ? 





945 


- ਚਉ ੫, ੧:੨ (1363) 
(“ਮਹਾਨਕੋਸ਼” ਇਸ ਦੇ ਅਰਥ “ਸੀ” ਕਰਦਾ ਹੈ) 


“ਹਮ ਨੀਚ ਹੋਤੇ ਹੀਣਮਤਿ ਝੂਠੇ ਤੂ ਸਬਦਿ ਸਵਾਰਣਹਾਰਾ। ” 
- ਮਲਾ ੧, ੩, ੩:੩ (1255) 


“ਕਰਣੋ ਹੁਤੋ ਸੁ ਨਾ ਕੀਓ ਪਰਿਓ ਲੋਭ ਕੈ ਫੰਧ। ” 
- ਸਲੋ ੯, ੩੬੧ (1428) 


“ਬਾਰਿ ਵਿਡਾਨੜੈ ਹੁੰਮਸ ਧੁੰਮਸ ਕੂਕਾ ਪਈਆ ਰਾਹੀ। ” 
- ਗੂਜ ੫, ਵਾਰ ੧੦ਸ, ੫, ੧੧ (520) 


“ਬਿਖੁ ਤੇ ਅੰਮ੍ਰਿਤ ਹੁਯਉ ਨਾਮੁ ਸਤਿਗੁਰ ਮੁਖਿ ਭਣਿਅਉ। ”? 
- ਸਵ ੪, ਨਲ ੬:੨ (1399) 
ਹੁਰਮਤਿ ---- (ਅ. ਹੁਰਮਤ) ਇਜ਼ਤ, ਆਦਰ ਮਾਨ 
““ਹੁਰਮਤਿ ਤਿਸ ਨੋ ਅਗਲੀ ਓਹੁ ਵਜਹੁ ਭਿ ਦੂਣਾ ਖਾਇ। ” 
ਹੁਰੀਆ ---- ਛਾਲ, ਟਪੋਸੀ (ਟਪੂਸੀ) 
“ਗਾ ਬਿਨੁ ਹੁਰੀਆ ਮਾਰਤਾ। ”” 
- ਬਸੰ ਕਬ, ੩, ੨:੧ (1194) 


“ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ । ” 
- ਸਿਰੀ ੧, ੩, ੪:੧ (15) 
“ਹੁਕਮੁ ਪਇਆ ਧੁਰਿ ਖਸਮ ਕਾ ਅਤੀ ਹੂ ਧਕਾ ਖਾਇ। ”” 
- ਮਾਝ ੧, ਵਾਰ ੨੨ਸ, ੨, ੧:੩ (148) 
ਰ ਰੂਪ: 


“ਮੈ ਸੁਖੀ ਹੂੰ ਸੁਖੁ ਪਾਇਆ। ” 


- ਸਿਰੀ ੫, ਅਸ ੨੯, ੯੧ (73) 
“ਭਾਈ ਮੀਤ ਸੁਤ ਸਗਲ ਤੇ ਜੀਅ ਹੂੰ ਤੇ ਪਿਆਰਾ। ” (ਜੀਆਂ ਤੋ ਵੀ) 
- ਸੂਹੀ ੫, ੪੨, ੧੨੨ (745) 
(2) ਹੀ 
““ਪੀਵਤ ਹੂ ਪਰਵਾਣੁ ਭਇਆ ਪੂਰੈ ਸਬਦਿ ਸਮਾਇ। ” 
- ਸਿਰੀ ੩, ੫੦, ੨:੩ (33) 
“ਗਰਬਿ ਗਰਬਿ ਉਆ ਹੁ ਮਹਿ ਪਰੀਆ। ? (ਉਸ ਵਿਚ ਹੀ ਪੈਂਦਾ ਹੈ) 
੍‌੍ - ਆਸਾ ੫, ੮੬, ੧":੨ (392) 
“ਇਸੁ ਮਨ ਕੀ ਬਿਧਿ ਮਨ ਹੂ ਜਾਣੈ ਬੂਝੈ ਸਬਦਿ ਵੀਚਾਰਿ। ” 





946 


- ਮਲਾ ੩, ੬, ੪:੧ (1260) 
(3) ਪ੍ਤਿ, ਨਾਲ 
“ਬਹੁਰਿ ਬਹੁਰਿ ਊਆ ਹੂ ਲਪਟੇਰਾ। ” 

- ਗਉਂ ੫, ੮੨, ੧:੨ (180) 
ਹੋਰ ਰੂਪ: 


ਜੂੰ - 


- ਕਾਨ ੫, ੫, ੧੧ (1299) 
(4) ਨੂੰ ਵੀ 
“ਆਪੁ ਗਏ ਅਉਰਨ ਹੁ ਘਾਲਹਿ । ”” 
- ਗਉ ਕਬ, ੪੪, ੩:੨ (332) 
“ਜੇ ਇਕੁ ਹੋਇ ਤ ਉਗਵੈ ਰੁਤੀ ਹੂ ਰੁਤਿ ਹੋਇ। (ਰੁੱਤਾਂ ਵਿਚ ਵੀ ਅਨੁਕੂਲ ਰੁੱਤ 
ਹੋਵੇ) 
- ਆਸਾ ੧, ਵਾਰ ੧੧ਸ, ੧, ੧:੩ (468) 
“ਜਾ ਕਉ ਸਿਮਰਿ ਅਜਾਮੁਲ ਉਧਰਿਓ ਗਨਿਕਾ ਹੂ ਗਤਿ ਪਾਈ। (ਵੀ) 
- ਮਾਰੂ ੯, ੧, ੧":੨ (1008) 
ਹੋਰ ਰੂਪ: 
ਹੂੰ - 
““ਪੜ੍ਹਤ ਗੁਨਤ ਐਸੇ ਸਭ ਮਾਰੇ ਕਿਨ ਹੂੰ ਖਬਰਿ ਨ ਜਾਨੀ।” (ਨੇ ਵੀ) 
- ਆਸਾ ਕਬ, ੮, ੧੨ (477) 
(5) ਵਿਚ 
““ੜਿਕੁਟੀ ਸੰਧਿ ਮੈ ਪੇਖਿਆ ਘਟ ਹੂ ਘਟ ਜਾਗੀ। ” (ਘਟ ਘਟ ਵਿਚ) 
- ਬਿਲਾ ਕਬ, ੧੧, ੨:੧ (857) 
“ਜਹ ਭੰਡਾਰੀ ਹੂ ਗੁਣ ਨਿਕਲਹਿ ਤੇ ਕਹੀਅਹਿ ਪਰਵਾਣੁ । ” (ਵਿਚੋ) 
- ਸਾਰ ੪, ਵਾਰ ਪਸ, ੨, ੨:੩ (1239) 
ਹੋਰ ਰੂਪ: 
ਨੂੰ - 
“ਪੇਖਿ ਪੇਖਿ ਰੇ ਕੁਸੰਭ ਕੀ ਲੀਲਾ ਰਾਚਿ ਮਾਚਿ ਤਿਨ ਹੂੰ ਲਉ ਹਸੂਆ। ” (ਉਸੇ 
ਵਿਚ) 
- ਗਉ ੫. ੧੨੭", ੨੨੧ (206) 
“ਜੋਤੀ ਹੂੰ ਸਭੁ ਚਾਨਣਾ ਸਤਿਗੁਰਿ ਸਬਦੁ ਸੁਣਾਇਆ। ” 
- ਗੂਜ ੩, ਵਾਰ ੨:੩ (509) 
(6) ਸਮਾਸ ਸ਼ਬਦਾਂ ਵਿਚ ਸਬੰਧਕ ਦੇ ਰੂਪ ਵਿਚ 
“ਜਾਣੈ ਬਿਰਥਾ ਜੀਅ ਕੀ ਜਾਣੀ ਹੂ ਜਾਣੁ। ” (ਜਾਣੀ-ਜਾਣ) 
- ਰਾਮ ਬਸ, ਵਾਰ ੬:੧੫ (968) 
(7) ਵਲ 
“ਸਹਜੁ ਅਨੰਦੁ ਰਖਿਓ ਗ੍ਰਿਹ ਭੀਤਰਿ ਉਠਿ ਉਆ ਹੁ ਕਉ ਦਉਰਿਓ। ” 
`_ = ਮਾਰੂ ੫, ੫, ੨੨੨ (1000) 





947 


“ਕਬੀਰ ਤੂੰ ਤੂੰ ਕਰਤਾ ਤੂ ਹੂਆ ਮੁਝ ਮਹਿ ਰਹਾ ਨ ਹੂੰ। ” 
- ਸਲੋ ਕਬ, ੨੦੪੧੧ (1375) 
(2) ਤੋਂ (ਵੀ), ਵੇਖੋ “ਹੂ” 
(3) ਪ੍ਰਤਿ, ਨਾਲ, ਵੇਖੋ “ਹੂ” 
(4) ਨੂੰ ਵੀ, ਵੇਖੋ “ਹੂ” (4) 
(5) ਵਿਚ, ਵੇਖੋ “ਹੂ” (5) 


- ਗਉ ੧, ੧੦, ੧:੩ (154) 
““ਪਾਰੋਸੀ ਕੇ ਜੋ ਹੂਆ ਤੂ ਅਪਨੇ ਭੀ ਜਾਨੁ। ” 
- ਸਲੋ ਕਬ, ੧੬੭:੨ (1373) 
(2) ਹੋ ਗਿਆ, ਬਣ ਗਿਆ 
“ਜਬ ਇਹੁ ਹੁਆ ਸਗਲ ਕੀ ਰੀਨਾ। ” 
ਇੰ - ਗਉ ੫, ਅਸ ੧, ੧:੩ (235) 
“ਜਜਜਾ ਜਾਨੈ ਹਉ ਕਛੁ ਹੁਆ। ? (ਬਣ ਗਿਆ) 
੍‌੍ - ਗਉ ੫, ਬਾਅ ੨੪:੧ (255) 


- ਬਿਲਾ ੩, ਵਾ ੨, ੩੧ (842) 


“ਤਿ ਨਰ ਸੋਕੁ ਨਹੁ ਹੂਐ ਤਿ ਨਰ ਸੇ ਅੰਤੁ ਨ ਲਹੀਅਹਿ। ” 
- ਸਵ ੩, ੧੧੧੨ (1394) 


“ਕਬੀਰ ਖੇਹ ਹੂਈ ਤਉ ਕਿਆ ਭਇਆ ਜਉ ਉਡਿ ਲਾਗੈ ਅੰਗ। ” 
- ਸਲੋ ਕਬ, ੧੪੮:੧ (1372) 


“ਉਆ ਕੇ ਕੁਸਲ ਨ ਕਤਹੂ ਹੂਏ। ” 

- ਗਉਂ ੫, ਬਾਅ ੨੮੪ (256) 
(2) ਬਣ ਗਏ, ਹੋ ਗਏ 
“ਮੇਟੀ ਜਾਤਿ ਹੂਏ ਦਰਬਾਰਿ। ” 

- ਗੋਂਡ ਰਵਿ, ੧, ੩:੩ (875) 


) ੯ 


ਰੌਲਾ, ਸ਼ੋਰ 
“ਸੰਤ ਪ੍ਰਸਾਦਿ ਮਿਲਿਓ ਸੁਖਦਾਤਾ ਬਿਨਸੀ ਹਉਮੈ ਹੂਹ। ” 

- ਸਾਰ ੫, ੧੧੮, ੨੧੧ (1227 
(“ਗਿਰਾਰਥ ਕੋਸ਼” ਅਰਥ “ਮੂਢਤਾਈ” ਕਰਦਾ ਹੈ ਅਹੰਕਾਰ ਰੂਪੀ ਮੂਢਤਾਈ। ”) 
ਇੰਦਰ ਦੇ ਦਰਬਾਰ ਦਾ ਇਕ ਗਵਈਆ (ਗੰਧਰਵ) 





948 


- ਮਲਾ ੫, ੨੫, ੧":੨ (1272) 


“ਓਇ ਬਿਖਾਦੀ ਦੋਖੀਆ ਤੇ ਗੁਰ ਤੇ ਹੂਟੇ। ” 
- ਆਸਾ ੫. ੧੧੯, ੧":੧ (400) 


ਹੋਰ ਰੂਪ: 
ਹੂਟੋ - 
“ਸਾਧ ਪ੍ਰਸਾਦਿ ਹਰਿ ਹਰਿ ਹਰਿ ਗਾਏ ਬਿਖੈ ਬਿਆਧਿ ਤਬ ਹੂਟੋ। ” 
- ਧਨਾ ੫, ੧੧, ੧੨ (673) 


(ਅ. ਹੂਰ) ਬਹਿਸ਼ਤ ਦੀਆਂ ਸੁੰਦਰ ਇਸਤਰੀਆਂ, ਪਰੀਆਂ 
“ਹੂਰ ਨੂਰ ਮੁਸਕੁ ਖੁਦਾਇਆ ਬੰਦਗੀ ਅਲਹ ਆਲਾ ਹੁਜਰਾ। ” 
- ਮਾਰੂ ੫, ਸੋਲਾ ੧੨, ੫:੩ (1084) 


੧) 


ਰੌਲਾ 
“ਅਗੈ ਦੋਜਕ ਤਪਿਆ ਸੁਣੀਐ ਹੁਲ ਪਵੈ ਕਾਹਾਹਾ। ? 
੍‌੍ - ਸਲੋ ਫਰ, ੯੮:੨ (1383) 
(“ਮਹਾਨਕੋਸ਼` ਇਸ ਨੂੰ ਅਰਬੀ ਸ਼ਬਦ “ਹੋਲ” ਤੋ ਵਿਉਤਪਤ ਮੰਨ ਅਰਥ “ਚਾਰੇ 
ਪਾਸੇ ਵਲਣ ਦੀ ਕ੍ਰਿਯਾ” ਕਰਦਾ ਹੈ) 
(1) ਹੈ 
“ਕਾਮਿ ਕਰੋਧਿ ਨਗਰੁ ਬਹੁ ਭਰਿਆ ਮਿਲਿ ਸਾਧੁ ਖੰਡਲ ਖੰਡਾ ਹੇ । ” 
੍‌੍ - ਗਉ ੪, ਸੋਹ ੪, ੧੧ (13) 
“ਗੁਰ ਕਾ ਸਿਖੁ ਵਡਭਾਗੀ ਹੇ । ”” 
- ਗਉ ੫. ਸੁਖ ੧੮, ੧:੮ (286) 


ਹੋਰ ਰੂਪ: 
ਹੇਇ - 
“ਨਾਨਕ ਬਿਰਥਾ ਕੋਇ ਨ ਹੇਇ। ” (ਹੈ) 


- ਗਉਂ ੫, ੯੬, ੪:੪ (185) 
“ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ। ” 
- ਰਾਮ ੩, ਵਾਰ ੧੮ਸ, ੨, ੧੧ (955) 
(2) ਹਨ 
“ਪੰਚ ਦੂਤ ਮੂਡ ਪਰਿ ਠਾਢੇ ਕੇਸ ਗਹੇ ਫੇਰਾਵਤ ਹੇ । ” 
- ਬਿਲਾ ੫. ੮੮, ੩:੧ (822) 
“ਭਾਣੈ ਹੀ ਜਿਸੁ ਭਗਤੀ ਲਾਏ ਨਾਨਕ ਵਿਰਲੇ ਹੇ। ”” 
- ਰਾਮ ੫, ਵਾਰ ੧੨ਸ, ੫, ੨:੮ (963) 
(3) ਸੰਬੋਧਨ, ਸੰਬੋਧਕ ਧੁਨੀ 
“ਹੇ ਜਿਹਵੇ ਤੂੰ ਰਾਮ ਗੁਣ ਗਾਉ। ” 
- ਗਉਂ ੫, ੮੪, ੨੧ (180) 





949 


(1) ਕੇਵਲ ਇਕ, ਇਕੋ ਹੀ 
“ਜਾਚੜੀ ਸਾ ਸਾਰੁ ਜੋ ਜਾਚੰਦੀ ਹੇਕੜੋ । ? 

- ਗਉਂ ੫. ਵਾਰ ੧੪ਸ, ੫. ੧:੧ (321) 
(2) ਇਕ ਪ੍ਰਭੂ, ਇਕ ਹਰਿ 
“ਧੰਧੜੇ ਕੁਲਾਹ ਚਿਤਿ ਨ ਆਵੈ ਹੇਕੜੋ । ” 

- ਗਉਂ ੫. ਵਾਰ ੨੦ਸ, ੫. ੧:੧ (323) 
(3) ਇਕ 
“ਜਾਣੁ ਵਸੰਦੋ ਮੰਝਿ ਪਛਾਣੂ ਕੋ ਹੇਕੜੋ। ” (ਕੋਈ ਇਕ) 

- ਮਾਰੂ ੫, ਵਾਰ ੧ਪਸ, ੫, ੨:੧ (1099) 


“ਹੇਕੋ ਪਾਧਰੁ ਹੇਕੁ ਦਰੁ ਗੁਰ ਪਉੜੀ ਨਿਜ ਥਾਨੁ । ” 

- ਮਲਾ ੧, ਵਾਰ ੧ਸ, ੧, ੨:੧ (1279) 
ਹੋਰ ਰੂਪ: 
ਹੇਕੈ - 
“ਭੋਲਤਣਿ ਭੈ ਮਨਿ ਵਸੈ ਹੇਕੈ ਪਾਧਰ ਹੀਡੁ । ? 

- ਮਾਰੂ ੩, ਵਾਰ ੧੪ਸ, ੧, ੧:੧ (1090) 
ਹੇਕੋ - 
“ਹੇਕੋ ਪਾਧਰੁ ਹੇਕੁ ਦਰੁ ਗੁਰ ਪਉੜੀ ਨਿਜ ਥਾਨੁ। ? 

- ਮਲਾ ੧, ਵਾਰ ੭ਸ, ੧, ੨੯੧ (1279) 
(ਫਾ. ਹੇਚ) ਕੁਝ, ਥੋੜਾ/ਮਾਮੂਲੀ ਜਿਹਾ ਵੀ, ਤਨਿਕ 
“ਮਮ ਸਰ ਮੂਇ ਅਜਰਾਈਲ ਗਿਰਫਤਹ ਦਿਲ ਹੇਚਿ ਨ ਦਾਨੀ। ”” 

- ਤਿਲੰ ੧, ੧, ੧":੨ (721) 


“ਧੋਤੀ ਖੋਲਿ ਵਿਛਾਏ ਹੇਠਿ। ? 
- ਗਉਂ ੫, ੧੦੭", ੧:੧ (201) 


- ਗਉਂ ੫, ੭੯, ੧:੩ (178) 


“ਨਿਤ ਹੇਤੰ ਅਹੰ ਬੰਧੰ ਭਰਮ ਮਾਇਆ ਮਲਨੰ ਬਿਕਾਰੰ। ? 
- ਸਸ ੫, ੧੬੧੨ (1355) 


ਹੇਤਾ - 
“ਰਾਮ ਨਾਮ ਸੰਗਿ ਮਨਿ ਨਹੀ ਹੇਤਾ। ”” 
- ਗਉ ੫. ਬਾਅ ੧੬:੫ (253) 
ਹੇਤਿ - 
“ਨਾਨਕ ਨਾਮੁ ਸਮਾਲਿ ਤੂ ਗੁਰ ਕੈ ਹੇਤਿ ਅਪਾਰਿ। ” 





950 


- ਸਿਰੀ ੩, ੫੩, ੫:੪ (34) 
ਹੇਤੀ - 
“ਰਾਖੁਹ ਖੇਤੀ ਹਰਿ ਗੁਰ ਹੇਤੀ ਜਾਗਤ ਚੋਰੁ ਨ ਲਾਗੈ । ” 
- ਤੁਖਾ ੧, ਛੰਤ ੨, ੨:੩ (1110) 
ਹੇਤੁ - 
“ਸੋਭਾਵੰਤੀ ਸੋਹਾਗਣੀ ਜਿਨ ਗੁਰ ਕਾ ਹੇਤੁ ਅਪਾਰੁ । ” 
- ਸਿਰੀ ੩, ੪੬, ੨:੩ (31) 
(2) ਮੋਹ 
“ਬਿਨਸਿ ਜਾਹਿ ਮਾਇਆ ਕੇ ਹੇਤ। ”” 
- ਗਉਂ ੫, ਅਸ ੬, ੪:੨ (238) 
“ਹੇਤ ਕੇ ਬੰਧਨ ਤੋੜਿ ਨ ਸਾਕਹਿ ਤਾ ਜਮੁ ਕਰੇ ਖੁਆਰੀ ਜੀਉ। ”? 
- ਮਾਰੂ ੧, ੧੨, ੫:੧ (993) 


“ਹੰਸੁ ਹੇਤੁ ਲੋਭੁ ਕੋਪੁ ਚਾਰੇ ਨਦੀਆ ਅਗਿ। ” 
- ਮਾਝ ੧, ਵਾਰ ੨੦ਸ, ੧ ੨:੫ (147) 
(3) ਲਈ, ਵਾਸਤੇ, ਖਾਤਰ 
“ਭਗਤਿ ਹੇਤ ਗਾਵੈ ਰਵਿਦਾਸਾ । ”” 
- ਸੋਰ ਰਵਿ, ੫, ੫:੨ (659) 
“ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ। ” 
- ਮਾਰੂ ਕਬ, ੧੦, ੨:੧ (1105) 


ਹੋਰ ਰੂਪ: 
ਹੇਤਿ - 
“ਸੰਤ ਹੇਤਿ ਪੁਭਿ ਫ਼ਿਭਵਣ ਧਾਰੇ । ” 


- ਗਉਂ ੧, ਅਸ ੮, ੮:੧ (224) 


(1) ਪਿਆਰ, ਹਿਤ, ਵੇਖੋ “ਹੇਤ” (1) 
(2) ਵਾਸਤੇ, ਲਈ, ਵੇਖੋ “ਹੇਤ” (3) 
“ਲੰਮੀ ਲੰਮੀ ਨਦੀ ਵਹੈ ਕੰਧੀ ਕੇਰੈ ਹੇਤਿ। ” (ਕਿਨਾਰੇ ਢਾਹੁਣ ਹਿਤ/ਲਈ) 
- ਸਲੋ ਫਰ, ੮੬:੧ (1382) 
(3) ਕਰਕੇ, ਸਦਕਾ 
“ਪੁੜ਼ ਹੇਤਿ ਨਾਰਾਇਣੁ ਕਹਿਓ ਜਮਕੰਕਰ ਮਾਰਿ ਬਿਦਾਰੇ । ? 
- ਮਾਰੂ ੫, ੨, ੧੨ (999) 


(1) ਪਿਆਰ, ਹਿਤ, ਵੇਖੋ “ਹੇਤ” (1) 
(2) ਹੇਤੂ, ਪਿਆਰ ਕਰਨ ਵਾਲਾ 
“ਸੇ ਭਾਦੁਇ ਨਰਕਿ ਨ ਪਾਈਅਹਿ ਗੁਰੁ ਰਖਣਵਾਲਾ ਹੇਤੁ । ” 
- ਮਾਝ ੫, ਬਾਰਾ ੭:੯ (134) 
(3) ਮੋਹ, ਵੇਖੋ “ਹੇਤ” (2) 
“ਮਾਤਾ ਪਿਤਾ ਸਭੁ ਹੇਤੁ ਹੈ ਹੇਤੇ ਪਲਚਾਈ ਰਾਮ। ”” 





921 


- ਵਡ ੩, ਛੰਤ ੬, ੨:੨ (571) 
(4) ਵਾਸਤੇ, ਲਈ 
“ਭਗਤਿ ਹੇਤੁ ਗੁਰ ਚਰਣ ਨਿਵਾਸਾ। ”” 


- ਆਸਾ ੧, ਅਸ ੮, ੯੩ (415) 


“ਮਾਤਾ ਪਿਤਾ ਸਭੁ ਹੇਤੁ ਹੈ ਹੇਤੇ ਪਲਚਾਈ ਰਾਮ। ”” 

- ਵਡ ੩, ਛੰਤ ੬, ੨:੨ (571) 
(2) ਪਿਆਰ 
“ਮਾਇ ਨਿਰਾਸੀ ਰੋਇ ਵਿਛੁੰਨੀ ਬਾਲੀ ਬਾਲੈ ਹੇਤੇ । ” 

- ਸੂਹੀ ੧, ਛੰਤ ੧, ੩:੫ (763) 


“ਹੇਰਉ ਘਟਿ ਘਟਿ ਸਗਲ ਕੈ ਪੂਰਿ ਰਹੇ ਭਗਵਾਨ। ” 

- ਗਉ ੫. ਬਾਅ ੫੧:੧ (260) 
“ਐਸੇ ਰਾਮਾ ਐਸੇ ਹੇਰਉ। ? (ਵੇਖਾਂ, ਧਿਆਨ ਧਰਾਂ) 

- ਗੋਂਡ ਨਾਮ, ੨, ੧":੧ (873) 


“ਹੇਰਤ ਹੇਰਤ ਹੇ ਸਖੀ ਹੋਇ ਰਹੀ ਹੈਰਾਨੁ । ” 
- ਰਾਮ ੧, ਓਅੰ ੫੧੧ (937) 


“ਮੇਰੈ ਹੀਅਰੈ ਲੋਚ ਲਗੀ ਪ੍ਰਭ ਕੇਰੀ ਹਰਿ ਨੈਨਹੁ ਹਰਿ ਪ੍ਰਭੁ ਹੇਰਾ। ”” 
- ਟੋਡੀ ੪, ੧, ੧੧ (711) 
“ਸਾਧ ਮੂਰਤਿ ਗੁਰੂ ਭੇਟਿਓ ਨਾਨਕ ਮਿਲਿ ਸਾਗਰ ਬੂੰਦ ਨਹੀ ਅਨ ਹੇਰਾ। ” (ਵੇਖੀ 
ਜਾਂਦੀ, ਦਿਸਦੀ) 
- ਬਿਲਾ ੫, ੧੧੭, ੨੨ (827) 


ਹੋਰ ਰੂਪ: 
ਹੇਰਿ - 
“ਬਰਖਸਿ ਬਾਣੀ ਬੁਦਬੁਦਾ ਹੇਰਿ। ? (ਵੇਖਦਾ ਹੈ?) 
- ਬਸੰ ੧, ਅਸ ੧, ੨:੨ (1187) 
“ਉਹ ਝੂਲੈ ਉਹ ਚੀਰੀਐ ਸਾਕਤ ਸੰਗੁ ਨ ਹੇਰਿ। ” (ਵੇਖ, ਢੂੰਡ) 
- ਸਲੋ ਕਬ, ੮੮੨ (1369) 


ਹੇਰਿਆ - 
“ਜਮਰਾਜੈ ਨਿਤ ਨਿਤ ਮਨਮੁਖ ਹੇਰਿਆ। ” 
- ਮਾਝ ੧, ਵਾਰ ੧੧:੪ (143) 
ਹੇਰੀ - 
“ਤਨੁ ਭਸਮ ਢੇਰੀ ਜਮਹਿ ਹੇਰੀ ਕਾਲਿ ਬਪੁੜੈ ਜਿਤਿਆ। ” (ਵੇਖੀ ਹੈ) 
- ਆਸਾ ੫, ਛੰਤ ੧੧, ੧:੪ (460) 
(2) ਮਾਸ (ਭਾਵ) 





੨ ਨੀ 


“ਹੇਰਾ ਰੋਟੀ ਕਾਰਨੇ ਗਲਾ ਕਟਾਵੈ ਕਉਨੁ । ”” 
- ਸਲੋ ਕਬ, ੧੮੮੨ (1374) 


(1) ਵੇਖਣ ਵਾਲੇ ਭਾਵ ਦੂਤ 
“ਜਮ ਰਾਜੇ ਕੇ ਹੇਰੁ ਆਏ ਮਾਇਆ ਕੈ ਸੰਗਲਿ ਬੰਧਿ ਲਇਆ। ” 
੍‌੍ - ਆਸਾ ੧, ਪਟੀ ੫:੨ (432) 
(2) ਡਾਕੂ 
“ਤਸਕਰ ਹੇਰੂ ਆਇ ਲੁਕਾਨੇ ਗੁਰ ਕੈ ਸਬਦਿ ਪਕੜਿ ਬੰਧਿ ਪਈਆ। ”? 
੍‌੍ - ਬਿਲਾ ੪, ਅਸ ੧, ੩:੨ (833) 


“ਸਿਧ ਸਮਾਧਿ ਕਰਹਿ ਨਿਤ ਝਗਰਾ ਦੁਹੁ ਲੋਚਨ ਕਿਆ ਹੇਰੈ। ? 
- ਗੂਜ ੧, ੨, ੩:੧ (489) 
“ਘਰੀ ਨ ਮੁਹਤੁ ਨ ਚਸਾ ਬਿਲੰਬਹੁ ਕਾਲੁ ਨਿਤਹਿ ਨਿਤ ਹੇਰੈ। ” (ਤਕਦਾ, ਤਾੜਦਾ) 
- ਦੇਵ ੫, ੧੨, ੧੨ (530) 
ਖੇਡਣ/ਲੀਲਾ (ਪਾਉਣ ਵਾਲੇ) 
“ਜਾਂ ਚੈ ਘਰਿ ਨਿਕਟ ਵਰਤੀ ਅਰਜਨੁ ਧੂ ਪ੍ਰਹਲਾਦੁ ਅੰਬਰੀਕੁ ਨਾਰਦੁ ਨੇਜੈ ਸਿਧ ਬੁਧ 
ਗਣ ਗੰਧਰਬ ਬਾਨਵੈ ਹੇਲਾ। ”” 
- ਮਲਾ ਨਾਮ, ੧, ੫:੧ (1292) 


“ਮਨ ਤਨ ਹੇੱਵ ਭਏ ਸਚੁ ਪਾਇਆ ਹਰਿ ਕੀ ਭਗਤਿ ਨਿਰਾਰੀ। ” 
- ਮਲਾ ੧, ਅਸ ੨, ੬੨ (1274) 


“ਇਕਿ ਪਾਲਾ ਕਕਰੁ ਭੰਨਿ ਸੀਤਲੁ ਜਲੁ ਹੇੱਵਹੀ । ”” 
- ਮਲਾ ੧, ਵਾਰ ੧੫:੨ (1284) 


“ਜਲੁ ਹੇਵਤ ਭੂਖ ਅਰੁ ਨੰਗਾ। ” (ਜਲਧਾਰਾ ਸਹਾਰਦੇ) 

- ਕਾਨ ੫, ੩੬, ੧:੨ (1305) 
(ਸ਼ਬਦਾਰਥ - ਬਰਫ (ਜਲ ਤੇ ਬਰਫ ਵਿਚ ਆਪਣੇ ਆਪ ਨੂੰ ਗਾਲਦੇ ਹਨ) 
ਮਹਾਨਕੋਸ਼ - ਠੰਢ ਸਹਾਰਦਾ ਹੈ ਦਰਪਣ-ਬਰਫ (ਪਾਣੀ ਤੇ ਬਰਫ ਦੀ ਠੰਢ ਨੂੰ 
ਸਹਾਰਦਾ ਹੈ) 


“ਹੇੜਾ ਜਲੈ ਮਜੀਠ ਜਿਉ ਉਪਰਿ ਅੰਗਾਰਾ। ”” 
- ਸਲੋ ਫਰ, ੨੨੦੧ (1379) 


ਹੋਰ ਰੂਪ: 
ਹੇੜੇ - 
“ਹੇੜੇ ਮੁਤੀ ਧਾਹ ਸੇ ਜਾਨੀ ਚਲਿ ਗਏ । ”” 


- ਸਲੋ ਫਰ, ੭੭:੨ (1381) 





ਤੀ 


“ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ। ”? 
- ਜਪੁ ੧, ੨੭੧੧੮ (6) 
“ਸਭ ਮਹਿ ਜੋਤਿ ਜੋਤਿ ਹੈ ਸੋਇ। ” 
- ਧਨਾ ੧, ਸੋਹ ੩, ੩੧ (13) 
“ਹੈ ਕੋਈ ਰਾਮ ਪਿਆਰੋ ਗਾਵੈ। ” (ਪੁਸ਼ਨ ਵਾਚਕ) 
- ਗਉਂ ੫, ੧੧੭", ੧":੧ (203) 
(2) ਹਨ 
“ਜਿਸ ਕੇ ਜੀਅ ਪਰਾਣ ਹੈ ਮਨਿ ਵਸਿਆ ਸੁਖੁ ਹੋਇ। ? 
- ਸਿਰੀ ੧, ੧੧, ੨:੩ (18) 
“ਸੇ ਗੁਰਸਿਖ ਧਨੁ ਧੰਨੁ ਹੈ ਜਿਨੀ ਗੁਰ ਉਪਦੇਸੁ ਸੁਣਿਆ ਹਰਿ ਕੰਨੀ। ? 
- ਵਡ ੪, ਵਾਰ ੧੨:੧ (590) 
(3 
4 
੍‌੍ - ਸਿਰੀ ੪, ਵਾਰ ੭:੧ (85) 


(4) ਹੀ, ਕੇਵਲ 
“ਅੰਤੁ ਤੇਰਾ ਤੂੰ ਹੈ ਜਾਣਹਿ ਤੂੰ ਸਭ ਮਹਿ ਰਹਿਆ ਸਮਾਏ। ”” 
ਮਰ ੍‌੍ - ਬਿਹਾ ੫, ਛੰਤ ੧, ੧:੫ (542) 
“ਤੁਝੁ ਉਪਰਿ ਮੇਰਾ ਹੈ ਮਾਣਾ, ਤੁ ਹੈ ਮੇਰਾ ਤਾਣਾ ਰਾਮ। ? 
੍‌੍ ੍‌੍ - ਸੂਹੀ ੫, ਛੰਤ ੪, ੩:੧ (779) 


(5) ਹੋਂਦ (ਹੈ) 


ਹੈ ਤੂ ਹੈ ਤੂ ਹੋਵਨਹਾਰ। ” 
- ਤਿਲੰ ੫, ੨, ੨:੧ (724) 


“ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈ ਬਹੁ ਨਾਨਾ ਰੇ। ? 

- ਮਾਲੀ ਨਾਮ, ੩, ੧:੧ (988) 
(2) ਵਰਤਮਾਨ ਕਾਲ ਕਿਰਿਆ, ਮਧਮ ਪੁਰਖ 
“ਤੂ ਜੁ ਦਇਆਲੁ ਕ੍ਰਿਪਾਲੁ ਕਹੀਅਤੁ ਹੈ' ਅਤਿਭੁਜ ਭਇਓ ਅਪਾਰਲਾ। ”” 

- ਮਲਾ ਨਾਮ, ੨, ੩:੧ (1292) 


“ਗਲਾ ਵਾਲੇ ਹੈਨਿ ਘਣੇਰੇ ਛਡਿ ਨ ਸਕੈ ਕੋਈ। ? 

- ਮਲਾ ੧, ਵਾਰ ੧੯ਸ, ੧, ੨੧੪ (1286) 

ਹੈਮੰਚਲਿ ---- (ਸੰ. -ਬਰਫ) (ਚਾਦਰ, ਢਕ ਲੈਣ ਵਾਲਾ ਕਪੜਾ) ਬਰਫੀਲਾ ਪਹਾੜ, ਹਮਾਲੀਆ। 
“ਤਨੁ ਹੈਮੰਚਲਿ ਗਾਲੀਐ ਭੀ ਮਨ ਤੇ ਰੋਗੁ ਨ ਜਾਇ। ”” 

- ਸਿਰੀ ੧, ਅਸ ੧੪, ੩:੨ (62) 
(ਅ. ਹਯਾਤ) ਜੀਵਨ, ਜਿੰਦਗੀ, ਵੇਖੋ “ਹਯਾਤੀ? 
“ਸੇਖ ਹੈਯਾਤੀ ਜਗਿ ਨ ਕੋਈ ਥਿਰੁ ਰਹਿਆ। ” 

- ਆਸਾ ਫਰ, ੨, ੫:੧ (488) 





954 


“ਤੀਨਿ ਦੇਵ ਅਰੁ ਕੋੜਿ ਤੇਤੀਸਾ ਤਿਨ ਕੀ ਹੈਰਤਿ ਕਛੁ ਨ ਰਹੀ। ?” 
- ਗੂਜ ੫, ੧੪, ੧:੨ (498) 


- ਰਾਮ ਬਸ, ਵਾਰ ੬:੧੮ (968) 


“ਗੁਨ ਗਾਵਹ ਪੂਭ ਅਗਮ ਠਾਕੁਰ ਕੇ ਗੁਨ ਗਾਇ ਰਹੇ ਹੈਰਾਨ। ” 
- ਪ੍ਰਭ ੪, ੧, ੪:੧ (1335) 


< ੪੩੩ 


ਹੋਰ ਵੇਖੋ “ਹੈਰਾਨੁ ” 


“ਬਨ ਖੰਡਿ ਮਾਇਆ ਮੋਹਿ ਹੈਰਾਨਾ। ”? 


- ਆਸਾ ੧, ਅਸ ੮, ੧੨ (415) 


ਅਚੰਭਿਤ, ਚਕਰਿਤ 
“ਹੇਰਤ ਹੇਰਤ ਹੇ ਸਖੀ ਹੋਇ ਰਹੀ ਹੈਰਾਨੁ । ” 


- ਰਾਮ ੧, ਓਅੰ ੫੧੧ (937) 
“ਦੀਪ ਲੋਅ ਪਾਤਾਲ ਤਹ ਖੰਡ ਮੰਡਲ ਹੈਰਾਨੁ । ” (ਹੈਰਾਨ/ਅਚੰਭਿਤ ਕਰਦੇ ਹਨ) 
- ਮਲਾ ੧, ਵਾਰ ੨੭ਸ, ੧, ੧:੩ (1291) 
ਹੋਰ ਰੂਪ: 
ਹੈਰਾਨੈ - 
“ਪੇਖਿ ਪੇਖਿ ਮਨ ਮਹਿ ਹੈਰਾਨੈ। ” 
- ਪੂਭਾ ੫, ੨, ੨੪ (1338) 
ਹੈਰਾਨੋ - 
“ਅਚਲ ਅਮਰ ਨਿਰਭੈ ਪਦੁ ਪਾਇਓ ਜਗਤ ਜਾਹਿ ਹੈਰਾਨੋ । ”” 
- ਬਿਲਾ ੯, ੧, ੨:੧ (830) 
(ਸੰ ਘੋੜਾ (ਸੁੰਦਰ ਸ੍ਰੇਸ਼ਟ) ਸੁੰਦਰ ਘੋੜਾ, ਉਚੀ ਨਸਲ ਦਾ ਸ਼੍ਰਸ਼ਟ ਘੋੜਾ 
“ਹੈਵਰ ਗੈਵਰ ਬਹੁ ਰੰਗੇ ਕੀਏ ਰਥ ਅਥਾਕ। ”? 
- ਸਿਰੀ ੧, ੭੧, ੨੨ (42) 
“ਕਈ ਜਨਮ ਹੈਵਰ ਬ੍ਰਿਖ ਜੋਇਓ। ” (ਘੋੜਾ) 
- ਗਉ ੫, ੭੨, ੧:੪ (176) 
(ਹੈਵਾਨ) ਪਸ਼ੂ, ਜਾਨਵਰ, ਜੀਵ 
“ਗੈਬਾਨ ਹੈਵਾਨ ਹਰਾਮ ਕੁਸਤਨੀ ਮੁਰਦਾਰ ਬਖੋਰਾਇ। 
- ਤਿਲੰ ੫, ੧, ੨:੧ (723) 


(1) ਸੰਬੋਧ ਵਾਚਕ, ਹੇ, ਹੇ ਭਾਈ 
“ਤਿਸੈ ਪਰਾਪਤਿ ਭਾਈ ਹੋ ਜਿਸੁ ਦੇਵੈ ਪਰ੍ਭੁ ਆਪਿ। ? 





ਸਿ 


- ਸਿਰੀ ੫, ੭੮, ੪੧ (45) 
“ਹੋ ਜੀ ਆਲਾ ਤੇ ਨਿਵਾਰਣਾ ਜਮ ਕਾਰਣਾ। ” 
- ਧਨਾ ਨਾਮ, ੪, ੩:੫ (694) 
“ਲੇਹੁ ਆਰਤੀ ਹੋ ਪੁਰਖ ਨਿਰੰਜਨ ਸਤਿਗੁਰ ਪੂਜਹੁ ਭਾਈ। ” (ਹੇ ਭਾਈ) 
- ਪ੍ਰਭਾ ਕਬ, ੫, ੧":੧ (1350) 


(2) ਹੈ 
“ਸਭਹੂ ਕੋ ਰਸੁ ਹਰਿ ਹੋ। ” 


- ਗਉ ੫, ੧੫੫, ੧":੧ (213) 
(“ਦਰਪਣ ” ਇਸ ਦੇ ਅਰਥ “ਹੇ ਭਾਈ” ਕਰਦਾ ਹੈ) 
“ਪਾੜ ਪੜੋਸਣਿ ਪੂਛਿ ਲੇ ਨਾਮਾ ਕਾ ਪਹਿ ਛਾਨਿ ਛਵਾਈ ਹੋ। ” 
- ਸੋਰ ਨਾਮ, ੨, ੧:੧ (657) 
(1) ਹੋਈਦਾ, ਹੁੰਦਾ ਹੈ 
“ਕਹਤ ਸੁਨਤ ਕਛੁ ਜੋਗੁ ਨ ਹੋਉ।” 
ਵੇ - ਗਉ ੫, ਬਾਅ ੫:੪ (251) 
“ਗੁਰਿ ਸਬਦੁ ਦ਼ਿੜਾਇਆ ਪਰਮ ਪਦੁ ਪਾਇਆ ਦੁਤੀਆ ਗਏ ਸੁਖ ਹੋਊ।” 
- ਦੇਵ ੫, ੩੩, ੨੧ (535) 
(2) ਹੋਵੇਗਾ, ਭਵਿਖ ਵਿਚ ਵਾਪਰੇਗਾ 
“ਜੋ ਜੋ ਕਰੈ ਸੋਉ ਫੁਨਿ ਹੋਉ। ? 
ਰਹ ਰਹ - ਗਉ ੫, ਬਾਅ ੮:੬ (251) 
(1) ਹੋਇਆ, ਹੋਂਦ ਵਿਚ ਆਇਆ, ਭਇਆ 
“ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ। ”? 
- ਜਪੁ ੧, ੨੧੧੧੦ (4) 
“ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ । ” (ਸਥਾਪਿਤ ਹੋਇਆ) 
- ਸਿਰੀ ੫, ਅਸ ੨੯, ੧੩੩ (74) 
“ਸੋਈ ਹੋਆ ਜੋ ਤਿਸੁ ਭਾਣਾ ਅਵਰੁ ਨ ਕਿਨ ਹੀ ਕੀਤਾ। (ਵਾਪਰਿਆ) 
- ਗਉ ੫, ੧੩੦, ੨੧ (207) 
“ਹੁਕਮੇ ਹੋਆ ਹੁਕਮੇ ਵਰਤਾਰਾ। ” (ਹੋਂਦ ਵਿਚ ਆਇਆ) 
- ਭੈਰ ੩, ੩, ੧":੨ (1128) 
(2) ਹੋ ਗਿਆ 
“ਜਾ ਹੋਆ ਹੁਕਮੁ ਕਿਰਸਾਣ ਦਾ ਤਾ ਲੁਣਿ ਮਿਣਿਆ ਖੇਤਾਰੁ। ? (ਦਿਤਾ ਗਿਆ) 
- ਸਿਰੀ ੫, ੭੪, ੨੩ (43) 
“ਆਵਣ ਜਾਣਾ ਰਹਿ ਗਇਆ ਆਪਿ ਹੋਆ ਮਿਹਰਵਾਨੁ । ” 
- ਸਿਰੀ ੫, ੮੧, ੩:੩ (46) 
“ਜੋ ਹੋਆ ਹੋਵਤ ਸੋ ਜਾਨੈ। ? (ਹੁੰਦਾ ਹੈ) 
- ਗਉਂ ੫. ਸੁਖ ੧੭, ੭:੫ (286) 
(2) ਬਣ ਗਿਆ 
“ਹਉ ਹੋਆ ਮਾਹਰੁ ਪਿੰਡ ਦਾ ਬੰਨਿ ਆਦੇ ਪੰਜਿ ਸਰੀਕ ਜੀਉ। ”” 
- ਸਿਰੀ ੫, ਅਸ ੨੯, ੪੩ (73) 
“ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ । ” 





956 


- ਆਸਾ ੧, ਵਾਰ ੧੧ਸ, ੧, ੨੧ (468) 
“ਉਪਜੀ ਤਰਕ ਦਿਗੰਬਰੁ ਹੋਆ ਮਨੁ ਦਹ ਦਿਸ ਚਲਿ ਚਲਿ ਗਵਨੁ ਕਰਈਆ (ਬਣ 
ਗਿਆ) 
- ਬਿਲਾ ੪, ੪, ੪:੧ (835) 
“ਜਿਸ ਤੇ ਉਪਜਿਆ ਨਾਨਕਾ ਸੋਈ ਫਿਰਿ ਹੋਆ। ? (ਬਣ ਗਿਆ) 
- ਬਸੰ ੫, ਵਾਰ ੨:੫ (1193) 
(4) ਹੈ (ਭਾਵ) 
“ੜਾੜੈ ਰਾੜਿ ਕਰਹਿ ਕਿਆ ਪ੍ਰਾਣੀ ਤਿਸਹਿ ਧਿਆਵਹੁ ਜਿ ਅਮਰੁ ਹੋਆ। ” 
- ਆਸਾਂ ੧, ਪਟੀ ੩੩:੧ (434) 


(1) ਹੋਵੇ, ਹੋਂਦ ਵਿਚ ਆਵੇ, ਹੋਰ ਵੇਖੋ “ਹੋਏ” (1) 
“ਥਾਪਿਆ ਨ ਜਾਇ ਕੀਤਾ ਨ ਹੋਇ।” 
- ਜਪੁ ੧, ੫:੧ (2) 
ਹੋਰ ਰੂਪ: 
ਹੋਇਓ - 
“ਕਈ ਜਨਮ ਪੰਖੀ ਸਰਪ ਹੋਇਓ। ” 
- ਗਉਂ ੫, ੭੨, ੧:੩ (176) 
ਹੋਇਆ - 
“ਹੁਕਮੇ ਹੋਇਆ ਹੁਕਮੁ ਬੂਝਿ ਸਮਾਈ। ” 
- ਗਉ ਕਬ, ਅਸ ੩੬, ੭:੨ (330) 
ਹੋਇਗਾ - 
“ਹੋਇਗਾ ਖਸਮੁ ਤ ਲੇਇਗਾ ਰਾਖਿ।” 
- ਗਉਂ ਕਬ, ੩੩, ੩:੨ (329) 
(2) ਹੁੰਦਾ ਹੈ 
“ਐਸਾ ਨਾਮੁ ਨਿਰੰਜਨੁ ਹੋਇ। ”” 
- ਜਪੁ ੧, ੧੨੧੫ (3) 
“ਲੇਖਾ ਲਿਖਿਆ ਕੇਤਾ ਹੋਇ। ? (ਬਣ ਜਾਂਦਾ ਹੈ) 
- ਜਪੁ ੧, ੧੬:੧੭ (3) 


ਹੋਰ ਰੂਪ: 
ਹੋਇਓ - 
“ਜਬ ਇਸ ਤੇ ਇਹੁ ਹੋਇਓ ਜਉਲਾ। ”” 


- ਗਉਂ ੫, ਅਸ ੧, ੬:੩ (235) 

(3) ਹੋ ਜਾਵੈ 
“ਮੂਤ ਪਲੀਤੀ ਕਪੜੁ ਹੋਇ। ” 

- ਜਪੁ ੧, ੨੦੪੩ (4) 
(4) ਹੋਈਦਾ ਹੈ 
“ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ। ” 

- ਜਪੁ ੧, ੩੨੧੩ (7) 
(5) ਹੁੰਦੀ ਹੈ 





ਵੀ 


“ਕਰਮੀ ਕਰਮੀ ਹੋਇ ਵੀਚਾਰੁ । ? 
- ਜਪੁ ੧, ੩੪੧੬ (7) 
“ਕੀਮਤਿ ਕਿਨੈ ਨ ਪਾਈਆ ਕਹਣਿ ਨ ਵਡਾ ਹੋਇ। ” (ਹੁੰਦਾ) 
- ਸਿਰੀ ੧, ੩, ੩੯੨ (15) 
“ਜੇਹਾ ਸਤਗੁਰੁ ਕਰਿ ਜਾਣਿਆ ਤੇਹੋ ਜੇਹਾ ਸੁਖੁ ਹੋਇ। ” (ਹੁੰਦਾ ਭਾਵ ਮਿਲਦਾ ਹੈ) 
- ਸਿਰੀ ੩, ੪੪, ੪੧ (30) 
(6) ਹੋ ਸਕਦਾ ਹੈ 
“ਕੇਵਡੁ ਵਡਾ ਡੀਠਾ ਹੋਇ। ” (ਵੇਖ ਕੇ ਹੀ ਦੱਸਿਆ/ਬਿਆਨਿਆ ਜਾ ਸਕਦਾ ਹੈ) 
- ਆਸਾਂ ੧, ਸੋਦ ੨, ੧੨ (9) 
“ਭਾਈ ਰੇ ਗੁਰ ਬਿਨੁ ਭਗਤਿ ਨ ਹੋਇ। ”? 
- ਸਿਰੀ ੩, ੪੭, ੧":੧ (31) 
(7) ਹੋਵੇਗਾ 
“ਨਾ ਕੋ ਹੋਆ ਨਾ ਕੋ ਹੋਇ।” 
- ਸਿਰੀ ੧, ਸੋਦ ੩, ੨ :੪ (9) 
ਹੋਰ ਰੂਪ: 
ਹੋਇਓ - 
“ਜਉ ਸੁਪੁੰਸਨ ਹੋਇਓ ਪ੍ਰਭੁ ਮੇਰਾ। ” 
- ਆਸਾ ੫, ੭੨, ੧੨ (388) 
ਹੋਇਸੀ - 
“ਤੂ ਕਰਹਿ ਸੁ ਸਚੇ ਹੋਇਸੀ ਤਾ ਕਾਇਤੁ ਕੜੀਐ। ” 
- ਗਉ ੪, ਵਾਰ ੩:੫ (301) 
“ਜੇਹੇ ਕਰਮ ਕਮਾਇ ਤੇਹਾ ਹੋਇਸੀ। ”” (ਬਣੇਗਾ) 
- ਸੂਹੀ ੧, ੬, ੧:੭ (730) 
ਹੋਇਗਾ - 
“ਗੁਰਿ ਕਹਿਆ ਸਭੁ ਏਕੋ ਏਕੋ ਅਵਰੁ ਨ ਕੋਈ ਹੋਇਗਾ ਜੀਉ। ” 
- ਮਾਝ ੫, ੧੭, ੩੩ (99) 
(8) ਵਾਪਰਦਾ/ਹੁੰਦਾ ਹੈ, ਹੋਰ ਵੇਖੋ “ਹੋਈ” 
“ਤੂ ਆਪੇ ਕਰਤਾ ਤੇਰਾ ਕੀਆ ਸਭੁ ਹੋਇ। ” 


- ਆਸਾ ੪, ਸੋਪੁ ੪, ੪੧ (12) 


ਹੋਰ ਰੂਪ: 
ਹੋਇਆ - 
“ਧੁਰਿ ਹੋਵਨਾ ਸੁ ਹੋਇਆ ਕੋ ਨ ਮੇਟਣਹਾਰ। ” (ਵਾਪਰਿਆ) 
- ਮਾਲੀ ੫, ੧, ੩:੨ (986) 


ਹੋਇਐ - 
“ਵੁਠੈ ਹੋਇਐ ਹੋਇ ਬਿਲਾਵਲੁ ਜੀਆ ਜੁਗਤਿ ਸਮਾਣੀ। ”” 
- ਮਾਝ ੧, ਵਾਰ ੨੬ਸ, ੧, ੧:੧੯ (150) 
ਹੋਇਗਾ - 
“ਸਿਵਪੁਰੀ ਕਾ ਹੋਇਗਾ ਕਾਲਾ। ” 
- ਗਉਂ ੫, ਅਸ ੪, ੨:੩ (237) 





958 


“ਕਿਆ ਜਾਨਾ ਕਿਆ ਹੋਇਗਾ ਰੀ ਮਾਂਈ। ”! (ਵਾਪਰੇਗਾ) 
- ਆਸਾ ੧, ੨੬, ੩੧ (357) 
(9) ਹੋਕੇ 
“ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਂਖੈ ਭਾਉ। ” 
- ਸਿਰੀ ੧, ੧, ੩:੨ (14) 
“ਬਿੰਥੇ ਬਿਕਾਰ ਦੁਸਟ ਕਿਰਖਾ ਕਰੇ ਇਨ ਤਜਿ ਆਤਮੈ ਹੋਇ ਧਿਆਈ। ” ਆਤਮਾ 
ਵਿਚ ਸਥਿਤ (ਇਕਾਗਰ) ਹੋਕੇ 
- ਸਿਰੀ ੧, ੨੬, ੨੯੧ (23) 
ਹੋਰ ਰੂਪ: 
ਹੋਇਓ - 
“ਨਿਰਭਉ ਹੋਇਓ ਭਇਆ ਨਿਹੰਗਾ। ” 
- ਆਸਾ ੫, ੮੬, ੨੧ (392) 
(10) ਬਣ ਕੇ 
“ਪੰਖੀ ਹੋਇ ਕੈ ਜੇ ਭਵਾ ਸੈ ਅਸਮਾਨੀ ਜਾਉ। ”” 
- ਸਿਰੀ ੧, ੨, ੩:੧ (14) 
“ਖੋਟੇ ਵਣਜਿ ਵਣੰਜਿਐ ਮਨੁ ਤਨੁ ਖੋਟਾ ਹੋਇ। ” (ਬਣ ਜਾਂਦਾ/ਹੋ ਜਾਂਦਾ ਹੈ) 
- ਸਿਰੀ ੧, ੨੩, ੨੨ (23) 
“ਹੋਇ ਨਿਮਾਣੀ ਢਹਿ ਪਵਾ ਪੂਰੇ ਸਤਿਗੁਰ ਪਾਸਿ। ” (ਬਣ ਕੇ) 
- ਸਿਰੀ ੪, ੬੮, ੨੧੧ (41) 
“ਪੁਤੁ ਕਲਤੁ ਮੋਹੁ ਬਿਖੁ ਹੈ ਅੰਤਿ ਬੇਲੀ ਕੋਇ ਨ ਹੋਇ। ” (ਬਣਦਾ) 
- ਸਿਰੀ ੪, ੭੦, ੧":੨ (41) 


ਹੋਰ ਰੂਪ: 
ਹੋਇਓ - 
“ਇਕਸੁ ਤੇ ਹੋਇਓ ਅਨੰਤਾ ਨਾਨਕ ਏਕਸੁ ਮਾਹਿ ਸਮਾਏ ਜੀਉ। ” (ਹੋਇਆ, 
ਬਣਿਆ) 


- ਮਾਝ ੫, ਅਸ ੩੬, ੯੩ (131) 
ਹੋਇਆ - 
“ਮਿਲਿ ਪਾਰਸੁ ਕੰਚਨੁ ਹੋਇਆ। ” (ਬਣਿਆ) 
- ਸੋਰ ਨਾਮ, ੩, ੨੧੧ (657) 
ਹੋਇਗਾ - 
“ਸੁੰਨਤਿ ਕੀਏ ਤੁਰਕੁ ਜੇ ਹੋਇਗਾ ਅਉਰਤ ਕਾ ਕਿਆ ਕਰੀਐ। ”” (ਬਣੇਗਾ) 
- ਆਸਾ ਕਬ, ੮, ੩੧ (477) 
(11) ਹੋ ਸਕਦੀ ਭਾਵ ਰਹਿ/ਟਿਕ ਸਕਦੀ 
“ਲਗੀ ਆਵਹਿ ਸਾਹੁਰੈ ਨਿਤ ਨ ਪੇਈਆ ਹੋਇ। ”? 
- ਸਿਰੀ ੧, ੨੪, ੩੨ (23) 
(12) (ਸਥਿਤ) ਹੋਵੇ,(ਟਿਕਿਆ) ਹੋਵੇ 
“ਦੁਖ ਭੁਖ ਨਹ ਵਿਆਪਈ ਜੇ ਸੁਖਦਾਤਾ ਮਨਿ ਹੋਇ। ” 
- ਸਿਰੀ ੫, ੭੫, ੨੧ (43) 





979 


(13) ਭਏ/ ਭਇਆ, ਹੋ ਜਾਵੇ 
“ਨਾਨਕ ਪੁਭੁ ਧਿਆਈਐ ਭਾਈ ਮਨੁ ਤਨੁ ਸੀਤਲੁ ਹੋਇ । ” 
੍‌੍ - ਸੋਰ ੫, ੪੭, ੨੩ (620) 
“ਜਿਸੁ ਦਇਆਲੁ ਹੋਇ ਭਗਵਾਨੈ । ”” 
- ਸੋਰ ੫, ੫੭, ੪5੨ (623) 
ਹੋਰ ਰੂਪ: 
ਹੋਇਓ - 
“ਅਪੁਨਾ ਹੋਇਓ ਗੁਰੁ ਮਿਹਰਵਾਨਾ। ”” 
- ਸੋਰ ੫, ੫੨, ੧":੧ (621) 
“ਆਪੇ ਹੋਇਓ ਇਕੁ ਆਪੇ ਬਹੁ ਭਤਿਆ। ” 
- ਰਾਮ ੫, ਵਾਰ ੨੨੪੨ (966) 
ਹੋਇਆ - 
“ਸਭੁ ਤਨੁ ਮਨੁ ਹਰਿਆ ਹੋਇਆ ਨਾਨਕ ਹਰਿ ਵਸਿਆ ਮਨਿ ਸੋਇ। ”? 
- ਸਿਰੀ ੪, ੬੮, ੪:੩ (41) 


“ਭਗਤਿ ਹੀਣੁ ਨਾਨਕੁ ਜੇ ਹੋਇਗਾ ਤਾ ਖਸਮੈ ਨਾਉ ਨ ਜਾਈ। ?” 
- ਬਿਲਾ ੧, ੧, ੪:੨ (795) 

(2) (ਹੋੱਦ) ਹੋਵੇਗੀ, ਵੇਖੋ ਹੋਇ (1) 
(3) ਹੋਵੇਗਾ, ਵੇਖੋ (“ਹੋਇ” (7) 
ਹੋਰ ਰੂਪ: 
ਹੋਇਗੀ - 
“ਜਾਨੁ ਸਤਿ ਕਰਿ ਹੋਇਗੀ ਮਾਟੀ। ? 

- ਆਸਾ ੫, ੧੪, ੧੨ (374) 
ਹੋਇਗੋ - 
“ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ। ”” 

- ਗਉ ੫. ਸੋਹ ੫, ੩:੨ (13) 


“ਦੇਹੀ ਕਿਸ ਕੀ ਬਾਪੁਰੀ ਪਵਿਤੂ ਹੋਇਗੋ ਗ੍ਰਾਮੁ। ” 


- ਸਲੋ ਕਬ, ੧੧੦੦੨ (1370) 
ਹੋਇਬੋ - 
“ਸੁਧ ਕਵਨ ਪਰ ਹੋਇਬੋ ਸੁਚ ਕੁੰਚਰ ਬਿਧਿ ਬਿਉਹਾਰ। ”” 

- ਗਉ ਰਵਿ, ਅਸ ੧, ੪:੨ (346) 

(4) ਵਾਪਰੇਗਾ, ਵੇਖੋ ਹੋਇ (8) 
ਹੋਰ ਰੂਪ: 
ਹੋਇਬਾ - 
“ਜੋ ਕਿਛੁ ਕਰਹਿ ਸੋਈ ਪਰੁ ਹੋਇਬਾ ਅਵਰੁ ਨ ਕਰਣਾ ਜਾਇ। ” 

- ਪੁਭਾ ੧, ੮, ੧੯੨ (1329) 
(5) ਬਣੇਗਾ, ਵੇਖੋ ਹੋਇ (10) 





960 


“ਏ ਪੰਡੀਆ ਮੋ ਕਉ ਢੇਢ ਕਹਤ ਤੇਰੀ ਪੈਜ ਪਿਛੰਉਡੀ ਹੋਇਲਾ। ” 
- ਮਲਾ ਨਾਮ, ੨, ੨੪੨ (1292) 


(1) ਹੁੰਦਾ/ਵਾਪਰਦਾ ਹੈ, ਵੇਖੋ “ਹੋਇ” (8) 
“ਤੁਧੁ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੁ ਹੋਈ। ? 
੍‌੍ - ਆਸਾ ੪, ਸੋਪੁ ੧, ੫:੩ (11) 
ਹੋਰ ਰੂਪ: 
ਹੋਈਐ - 
“ਕਰਹਿ ਸੁ ਹੋਈਐ ਹਾਂ। ”” 
- ਆਸਾ ੫, ੧੬੨, ੧:੩ (410) 
(2) ਹੁੰਦੀ ਭਾਵ ਆਉਂਦੀ ਹੈ 
“ਪੂਰੈ ਸਬਦਿ ਸਭ ਸੋਝੀ ਹੋਈ ਹਰਿ ਨਾਮੈ ਰਹੈ ਸਮਾਇ। ” 
- ਸਿਰੀ ੩, ਅਸ ੨੪, ੧੨ (69) 
“ਚਲਤੌ ਠਾਕਿ ਰਖਹੁ ਘਰਿ ਅਪਨੈ ਗੁਰ ਮਿਲਿਐ ਇਹ ਮਤਿ ਹੋਈ ਜੀਉ।” 
- ਸੋਰ ੧, ੧੧, ੩:੧ (599) 
(3) ਹੋ ਗਈ, (ਮਿਲ) ਗਈ 
“ਸਾਈ ਵਸਤੁ ਪਰਾਪਤਿ ਹੋਈ ਜਿਸੁ ਸਿਉ ਲਾਇਆ ਹੇਤੁ । ” 
- ਸਿਰੀ ੧, ਪਹ ੧, ੪:੫ (75) 
(4) (ਵਿਆਪਕ) ਹੋਣਾ 
“ਸਦਾ ਸਦਾ ਸਦ ਆਪੇ ਹੋਈ। ”” 
- ਮਾਝ ੫, ੩੩, ੪:੨ (104) 
“ਸੋ ਕਿਛੁ ਕਰੈ ਜੁ ਚਿਤਿ ਨ ਹੋਈ। ” (ਹੋਂਦ) ਨਾ ਹੋਣਾ) 
- ਮਾਝ ੩, ਅਸ ੧੬, ੪:੧ (118) 
(5) ਹੋਵੇ 
“ਆਖਣਿ ਜਾਈਐ ਜੇ ਭੂਲਾ ਹੋਈ। ” 
- ਮਾਝ ੩, ਅਸ ੮, ੮:੨ (114) 
“ਜਾ ਕੋ ਠਾਕੁਰੁ ਉਚਾ ਹੋਈ। ”” 
੍‌੍ - ਗਉ ਕਬ, ਅਸ ੩੮, ੧:੧ (330) 
(6) ਹੁੰਦੇ ਹਨ 
“ਗੁਰਮੁਖਿ ਗਿਆਨੁ ਨਾਮਿ ਮੁਕਤਿ ਹੋਈ। ” 
- ਮਾਝ ੩, ਅਸ ੧੩, ੭:੨ (117) 
“ਕਹੁ ਨਾਨਕ ਕਿਨਿ ਬਿਧਿ ਗਤਿ ਹੋਈ। ? (ਹੁੰਦੀ ਹੈ) 
- ਮਾਝ ੧, ਵਾਰ ੧੬ਸ, ੧, ੧:੬ (145) 


ਹੋਰ ਰੂਪ: 
ਹੋਈਅਹਿ - 
- ਗਉ ੧, ੧੩, ੨:੪ (155) 


ਹੋਈਆ - 





961 


“ਕਹਾ ਸੁ ਪਾਨ ਤੰਬੋਲੀ ਹਰਮਾ ਹੋਈਆ ਛਾਈ ਮਾਈ। ” 
- ਆਸਾ ੧, ਅਸ ੧੨, ੨:੩ (417) 
(7) ਹੋ ਜਾਂਦਾ/ਬਣ ਜਾਂਦਾ ਹੈ 
“ਜਿਸੁ ਲਾਇ ਲਏ ਸੋ ਨਿਰਮਲੁ ਹੋਈ। ”” 
- ਮਾਝ ੩, ਅਸ ੧੫, ੮:੨ (118) 
“ਤਤੁ ਪਛਾਣੈ ਸੋ ਪੰਡਿਤੁ ਹੋਈ। ”” 
- ਮਾਝ ੩, ਅਸ ੩੨, ੧੨ (128) 
“ਹਉ ਭਾਲਿ ਵਿਕੁੰਨੀ ਹੋਈ।” 
- ਮਾਝ ੧, ਵਾਰ ੧੬ਸ, ੧, ੧:੩ (145) 
(8) ਹੋ ਕੇ, ਬਣਕੇ 
“ਸੰਤ ਚੁਗਹਿ ਨਿਤ ਗੁਰਮੁਖਿ ਹੋਈ। ”? 
- ਮਾਝ ੩, ਅਸ ੩੨, ੪:੨ (128) 
“ਮਾਇਆ ਹੋਈ ਨਾਗਨਿ ਜਗਤਿ ਰਹੀ ਲਪਟਾਇ। ”! (ਬਣ ਗਈ?) 
- ਗੁੂਜ ੩, ਵਾਰ ਪਸ, ੩, ੨:੧ (510) 
ਹੋਰ ਰੂਪ: 
ਹੋਈਆ - 
“ਰੰਨਾ ਹੋਈਆ ਬੋਧੀਆ ਪੁਰਸ ਹੋਏ ਸਈਆਦ। ” 
- ਸਾਰ ੪, ਵਾਰ ੧੪ਸ, ੧, ੨:੧ (1242) 
ਹੋਈਐ - 
“ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ। ” (ਬਣੀਏ) 
- ਜਪੁ ੧, ੧੯੫ (1) 
“ਪਿਤਾ ਜਾਤਿ ਤਾ ਹੋਈਐ ਗੁਰੁ ਤੁਠਾ ਕਰੇ ਪਸਾਉ। ” (ਬਣੀਦਾ/ਹੋਈਦਾ ਹੈ) 
- ਸਿਰੀ ੪, ਵਣ ੧, ੨:੩ (82) 
(9) ਭਈ - 
“ਜਿ ਹੋਂਦੈ ਗੁਰੂ ਬਹਿ ਟਿਕਿਆ ਤਿਸ ਜਨ ਕੀ ਵਡਿਆਈ ਵਡੀ ਹੋਈ। ” 
- ਗਉਂ ੪, ਵਾਰ ੧੫ਸ, ੪, ੩:੧ (309) 


ਹੋਰ ਰੂਪ: 
ਹੋਈਐ - 
“ਸੁਧੁ ਨ ਹੋਈਐ ਕਾਹੁ ਜਤਨਾ ਓੜਕ ਕੋ ਨ ਪਹੁਚੇ।  (ਹੋਵੀਏ) 
੍‌੍ ਹੁ - ਸੋਰ ੫, ੯, ੧੨ (611) 
“ਹਰਿ ਹਰਿ ਹਰਿ ਆਰਾਧੀਐ ਹੋਈਐ ਆਰੋਗ। ” (ਹੋ ਜਾਈਦਾ ਹੈ) 
- ਬਿਲਾ ੫, ੬੪, ੧":੧ (817) 


ਹੋਈਹੈ - 
“ਕੈਸੇ ਹੋਈਹੈ ਰਾਜਾ ਰਾਮ ਨਿਵਾਸਾ। ? (ਹੋਈਏ) 
- ਗਉਂ ਕਬ, ੩੬, ੧":੨ (330) 
“ਭਈ ਕਲਿਆਣ ਅਨੰਦ ਰੂਪ ਹੋਈਹੈ ਉਬਰੈ ਬਾਲ ਗੁਪਾਲ। ” 
- ਦੇਵ ੫, ੨੩, ੧":੨ (532) 
(10) ਹੋਂਦ ਵਿਚ ਆਉਦਾ ਭਾਵ ਜਨਮਦਾ 


੪੬. .੩੩ 


ਜੋ ਖੋਜੈ ਸੋ ਬਹੁਰਿ ਨ ਹੋਈ। ”? 





962 


- ਗਉਂ ਕਬ, ਬਾਅ ੪੦:੨ (342) 
“ਇਹ ਸੁਪਨੀ ਤਾ ਕੀ ਕੀਤੀ ਹੋਈ । ? 
- ਆਸਾ ਕਬ, ੧੯, ੪:੧ (480) 
(11) ਲਗੀ, ਪ੍ਰਾਪਤ ਹੋਈ 
“ਗੁਰਮੁਖਿ ਭਗਤਿ ਭਾਉ ਧੁਨਿ ਹੋਈ।” 
- ਆਸਾਂ ੧, ਅਸ ੮, ੮੨ (415) 
(12) ਮਿਲਦਾ (ਭਾਵ) 
“ਰੋਜਾ ਧੰਰੈ ਨਿਵਾਜ ਗੁਜਾਰੈ ਕਲਮਾ ਭਿਸਤਿ ਨ ਹੋਈ। ” 
- ਆਸਾ ਕਬ, ੧੭, ੨੧ (480) 
(13) ਹੋਵੇਗਾ 
“ਸਾਜਨ ਚਲੇ ਪਿਆਰਿਆ ਕਿਉ ਮੇਲਾ ਹੋਈ। ” 
- ਸੂਹੀ ੧, ੪, ੨:੧ (729) 
“ਦੁਸਰ ਹੋਆ ਨਾ ਕੋ ਹੋਈ।” 
ਲੁ - ਸੂਹੀ ੫, ੧੬, ੫:੧ (780) 
(1) ਹੋਂਦ ਵਿਚ ਆਏ, ਬਣ ਗਏ, ਉਪਜੇ, ਹੋਰ ਵੇਖੋ “ਹੋਇ” (1) 
“ਤਿਸ ਤੇ ਹੋਏ ਲਖ ਦਰੀਆਉ। ?” 
- ਜਪੁ ੧, ੧੬:੨੧ (3) 
“ਪ੍ਰਭ ਤੇ ਹੋਏ ਪ੍ਰਭ ਮਾਹਿ ਸਮਾਤਿ। ? 
- ਗਉ ੫. ਸੁਖ ੧੦, ੭:੮ (276) 
(2) ਭਏ 
“ਸੁਮਤਿ ਪਾਏ ਨਾਮੁ ਧਿਆਏ ਗੁਰਮੁਖਿ ਹੋਏ ਮੇਲਾ ਜੀਉ। ? (ਹੋ ਜਾਂਦਾ ਹੈ) 
- ਮਾਝ ੫, ੨੬, ੩:੩ (102) 
“ਸਗਲ ਮਨੋਰਥ ਪੁਰਨ ਹੋਏ ਕਦੇ ਨ ਹੋਇ ਦੁਖਾਲਾ ਜੀਉ। ” 
੍‌ - ਮਾਝ ੫, ੪੦, ੪:੩ (106) 
“ਸੰਤ ਪ੍ਰਸਾਦਿ ਭਏ ਕਿਰਪਾਲਾ ਹੋਏ ਆਪਿ ਸਹਾਇ। ” 
- ਆਸਾ ੫. ੩੧, ੨੧ (378) 
(3) ਹੋਣ ਨਾਲ, ਹੋਇਆ 
“ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ। ”” 
- ਮਾਝ ੫, ਬਾਰਾ ੯:੩ (135) 


“ਵੇਮੁਖ ਹੋਏ ਰਾਮ ਤੇ ਜਿਉ ਤਸਕਰ ਉਪਰਿ ਸੂਲਿ। ” 
- ਗਉ ੫. ਵਾਰ ੭ਸ, ੫, ੨੨ (319) 


(4) ਬਣੇ, ਹੋ ਗਏ 
“ਇਕਿ ਹੋਏ ਅਸਵਾਰ ਇਕਨਾ ਸਾਖਤੀ। ”” 
- ਮਾਝ ੧, ਵਾਰ ੧੦੧੭ (142) 

“ਸੇਈ ਹੋਏ ਭਗਤ ਜਿਨਾ ਕਿਰਪਾਰੀਆ। ? 

- ਗਉਂ ੫, ਅਸ ੧੨, ੧:੨ (240) 
(5) ਹੋ ਚੁੱਕੇ ਹਨ 
“ਕਈ ਕੋਟਿ ਹੋਏ ਅਵਤਾਰ। ” 

- ਗਉਂ ੫. ਸੁਖ ੧੦, ੭:੩ (276) 





963 


(6) ਮਿਲੇ, ਪ੍ਰਾਪਤ ਹੋਏ (ਭਾਵ) 
“ਜਿਨਿ ਹਰਿ ਧਿਆਇਆ ਤਿਸ ਨੋ ਸਰਬ ਕਲਿਆਣ ਹੋਏ ਨਿਤ ਸੰਤ ਜਨਾ ਕੀ 
ਸੰਗਤਿ ਜਾਇ ਬਹੀਐ ਮੁਹੁ ਜੋੜੀਐ। ”? 

- ਬਿਹਾ ੪, ਵਾਰ ੪:੩ (550) 


“ਜੋ ਤਿਸੁ ਭਾਵੈ ਸੋ ਭਲ ਹੋਸ। ”” 
- ਪੁਭਾ ੫, ੫, ੨੩੪ (1339) 


“ਹਉ ਨਾਹੀ ਕਿਛੁ ਮੈ ਕਿਆ ਹੋਸਾ ਸਭ ਤੁਮ ਹੀ ਕਲ ਧਾਰੀ। ”” 
- ਸਾਰ ੫, ੨੫, ੨:੧ (1209) 


- ਜਪੁ ੧, ੧੨ (1) 


“ਆਵਣ ਜਾਣਾ ਤਿਸ ਕਾ ਕਟੀਐ ਸਦਾ ਸਦਾ ਸੁਖੁ ਹੋਹਾ। ” 
- ਰਾਮ ੫. ਵਾਰ ੭ਸ, ੫. ੨:੧੩ (961) 


(1) ਹੋਵਣ, ਹੋਣ, ਹੋਰ ਵੇਖੋ “ਹੋਹੁ? 
“ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ। ”” 
- ਜਪੁ ੧, ੧੪ (1) 
“ਹਸਤ ਪੁਨੀਤ ਹੋਹਿ ਤਤਕਾਲ। ” (ਹੋਣਗੇ) 
- ਗਉ ੫. ੯੭, ੧:੧ (185) 
(2) ਹੋਵੇ, ਹੋਏ 
“ਮੋਤੀ ਤ ਮੰਦਰ ਉਸਰਹਿ ਰਤਨੀ ਤ ਹੋਹਿ ਜੜਾਉ। ” 
- ਸਿਰੀ ੧, ੧, ੧:੧ (14) 
“ਕਰਿ ਸਾਧਸੰਗਤਿ ਸਿਮਰੁ ਮਾਧੋ ਹੋਹਿ ਪਤਿਤ ਪੁਨੀਤ। ” (ਹੋ ਜਾਂਦੇ ਹਨ) 
- ਸੋਰ ੯, ੧, ੧੧ (631) 
“ਜਪਿ ਮਨ ਨਾਮੁ ਹਰੀ ਹੋਹਿ ਸਰਬ ਸੁਖੀ। ? (ਸੁੱਖੀ ਹੋਵੇਂਗਾ) 
- ਧਨਾ ੪, ੮, ੧":੧ (669) 


ਹੋਰ ਰੂਪ: 
ਹੋਰਿ ਵਧ 
“ਜਾਕਉ ਹੋਹਿ ਕ੍ਰਿਪਾਲ ਸੁ ਜਨੁ ਪ੍ਰਭ ਤੁਮਹਿ ਮਿਲਾਸੀ। ”” 
- ਸਮੁ ੫, ੫:੪ (1386) 


ਹੋਹੀ- 
“ਗੁਰਮੁਖਿ ਧਿਆਵਹਿ ਸਿ ਅੰਮ੍ਰਿਤੁ ਪਾਵਹਿ ਸੇਈ ਸੂਚੇ ਹੋਹੀ। ” (ਹੋ ਜਾਂਦੇ ਹਨ) 
- ਮਲਾ ੧, ੧, ੩੧ (1254)3 
(3) ਹੋਕੇ 
“ਹੋਹਿ ਅਚਿੰਤੁ ਬਸੈ ਸੁਖ ਨਾਲਿ। ” 





964 


- ਗਉ ੫. ਸੁਖ ੧੯, ੭:੩ (289) 
(4) ਹਨ 
“ਜੋ ਹਰਿ ਹਰੇ ਸੁ ਹੋਹਿ ਨ ਆਨਾ।” 
- ਗਉ ਕਬ, ਅਸ ੩੭, ੨:੧ (330) 
“ਜਾ ਕੈ ਸੰਗਿ ਕਿਲਬਿਖ ਹੋਹਿ ਨਾਸ। ” (ਹੁੰਦੇ ਹਨ) 
- ਗੋਂਡ ੫, ੬, ੧:੩ (863) 
ਹੋਹਿਆ ---- ਹੁਜਕੇ, ਧਕੇ 
“ਸਖੀ ਮੰਗਲੋ ਗਾਇਆ ਇਛੁ ਪੁਜਾਇਆ ਬਹੁੜਿ ਨ ਮਾਇਆ ਹੋਹਿਆ। ”? 
- ਸਿਰੀ ੫, ਛੰਤ ੩, ੪:੫ (81) 
ਹੋਰ ਰੂਪ: 
ਰੋਰੇ - 
“ਤੀਨਿ ਭਉਨੇ ਲਪਟਾਇ ਰਹੀ ਕਾਚ ਕਰਮਿ ਨ ਜਾਤ ਸਹੀ ਉਨਮਤ ਅੰਧ ਧੰਧ 
ਰਚਿਤ ਜੈਸੇ ਮਹਾ ਸਾਗਰ ਹੋਹੇ। ”” 
- ਸਾਰ ੫, ੧੩੯, ੧:੧ (1231) 
(ਮਹਾਨਕੋਸ਼ ਇਸ ਦੇ ਅਰਥ “ਲਹਿਰਾਂ” ਕਰਦਾ ਹੈ) 
(1)ਹੋਜਾ 
“ਸਾਧੁ ਕੀ ਹੋਹੁ ਰੇਣੁਕਾ ਅਪਣਾ ਆਪੁ ਤਿਆਗਿ। ”” 
੍‌੍ - ਸਿਰੀ ੫, ੭੮, ੩:੧ (45) 
“ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ। ” (ਹੋ ਸਕਦਾ ਹੈ) 
- ਮਾਝ ੧, ਵਾਰ ੭ਸ, ੧, ੧:੨ (140) 
“ਤਾ ਕੀ ਹੋਹੁ ਬਿਲੋਵਨਹਾਰੀ। ? (ਬਣੋ , ਹੋ ਜਾਵੋ) 
- ਸੋਰ ਕਬ, ੫, ੧:੩ (655) 
“ਤੁਮ ਹੋਹੁ ਸੁਜਾਖੇ ਲੇਹੁ ਪਛਾਣਿ। ” (ਬਣ ਕੇ, ਹੋ ਕੇ) 
- ਬਸੰ ੧, ਅਸ ੫. ੧੦੨ (1190) 
(2) ਹੋਵੋ - 
“ਹਰਿ ਹੋਹੁ ਦਇਆਲੁ ਹਰਿ ਨਾਮੁ ਧਿਆਈ ਜੀਉ। ” (ਹੇ ਹਰੀ! ਦਇਆਲ ਹੋਵੇ) 
“ ਗਉ, ੪, ੭੦, ੪:੩ (175) 
“ਜਮ ਦੁਆਰਿ ਨ ਹੋਹੁ ਖੜੀਆ ਸਿਖ ਸੁਣਹੁ ਮਹੇਲੀਹੋ। ” (ਹੋਵੋਗੀਆਂ) 
- ਵਡ ੧, ਛੰਤ ੨, ੭੫ (567) 


“ਅੰਮ੍ਰਿਤ ਸਰੁ ਸਤਿਗੁਰੁ ਸਤਿਵਾਦੀ ਜਿਤੁ ਨਾਤੈ ਕਊਆ ਹੰਸੁ ਹੋਂਹੈ । ” 
- ਗੂਜ ੪, ੨, ੪:੧ (493) 


“ਨਾਮੋ ਗਤਿ ਨਾਮੋ ਪਤਿ ਜਨ ਕੀ ਮਾਨੈ ਜੋ ਜੋ ਹੋਗ। ? 

- ਧਨਾ ੫, ੩੭, ੧":੨ (680) 
ਹੋਰ ਰੂਪ: 
ਹੋਗੀ - 





965 


“ਜੋ ਤਿਸੁ ਭਾਵੈ ਸੋ ਕਰੇ ਹਰਿ ਕਰੇ ਸੁ ਹੋਗੀ। ” (ਹੋਵੇਗਾ) 
- ਗੂਜ ੩, ਵਾਰ ੧੩:੪ (514) 
ਹੋਗੀਆ - 
“ਤੁ ਆਪੇ ਆਪਿ ਵਰਤਦਾ ਤੁ ਆਪੇ ਕਰਹਿ ਸੁ ਹੋਗੀਆ। ? (ਹੁੰਦਾ ਹੈ) 
੍‌ ੍‌੍ - ਕਾਨ ੪, ਵਾਰ ੧੦੩ (1313) 
ਹੋਗੁ - 
“ਕਰਤਾ ਕਰੇ ਸੁ ਹੋਗੁ ਨ ਚਲੈ ਚਲਾਇਆ। ” (ਹੁੰਦਾ ਹੈ) 
- ਮਾਝ ੧, ਵਾਰ ੪:੮ (139) 
- ਗਉ ੫. ਸੁਖ ੯, ੮:੪ (275) 


“ਤਿਸੁ ਬਿਨੁ ਦੂਸਰ ਹੋਆ ਨ ਹੋਗੁ । ” (ਹੋਵੇਗਾ) 


- ਗਉ ੫. ਸੁਖ ੧੫, ੭:੬ (283) 
“ਛੋਡਿ ਆਪਤੁ ਬਾਦੁ ਅਹੰਕਾਰਾ ਮਾਨੁ ਸੋਈ ਜੋ ਹੋਗੁ। ? (ਹੋਵੇ) 
- ਟੋਡੀ ੫, ੮, ੧੨ (713) 


“ਹੋਛਉ ਕਾਜੁ ਅਲਪ ਸੁਖ ਬੰਧਨ ਕੋਟਿ ਜਨੰਮ ਕਹਾ ਦੁਖ ਭਉ।” 
- ਸਮੁ ੫, ੨"੧੫ (1387) 
ਹੋਰ ਰੂਪ: 
ਹੋਛਾ - 
“ਹੋਛੀ ਮਤਿ ਭਇਆ ਮਨੂ ਹੋਛਾ ਗੁੜੁ ਸਾ ਮਖੀ ਖਾਇਆ। ” (ਮੁਰਖ) 
- ਵਡ ੧, ਅਲਾ ੫, ੩:੫ (582) 
“ਕਵਨ ਸੁ ਦਾਨਾ ਕਵਨੁ ਸੁ ਹੋਛਾ ਕਵਨ ਸੁ ਸੁਰਤਾ ਕਵਨੁ ਜੜਾ। ? (ਮੁਰਖ) 
- ਮਾਰੂ ੫, ਸੋਲਾ ੧੦, ੬੩ (1081) 
ਹੋਛੀ - 
“ਹੋਛੀ ਸਰਣਿ ਪਇਆ ਰਹਣੁ ਨ ਪਾਈ। ” (ਤੁਛ, ਮਾੜੀ ਮੋਟੀ) 
- ਆਸਾ ੫, ੪, ੩:੩ (371) 
“ਮਾਇਆ ਮਦਿ ਮਾਤਾ ਹੋਛੀ ਬਾਤਾ ਮਿਲਣੁ ਨ ਜਾਈ ਭਰਮ ਧੜਾ। ? (ਹੋਛੀਆਂ 
ਗੱਲਾਂ ਕਰਦਾ ਹੈ) 
- ਰਾਮ ੫, ਛੰਤ ੧, ੧:੫ (924) 
ਹੋਛੀਆ - 
“ਨਾਮ ਬਿਨਾ ਸਭਿ ਕੁੜੁ ਗਾਲੀ ਹੋਛੀਆ। ” (ਥੋਥੀਆਂ, ਨਿਕੰਮੀਆਂ) 
ਰਹ - ਸੂਹੀ ੫, ਅਸ ੫, ੧:੨ (761) 
ਹੋਛੀਐ - 
“ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ। ” (ਥੋਥੀ, ਨੀਵੀਂ, ਤੁਛ) 
- ਸੂਹੀ ੧, ਛੰਤ ੫, ੬:੨ (767) 
ਹੋਛੇ - 
“ਆਨ ਰਸਾ ਸਭਿ ਹੋਛੇ ਰੇ। ” (ਤੁੱਛ) 
- ਆਸਾ ੫, ੨੭, ੧੯੨ (377) 





966 


“ਰੇ ਮੂੜੇ ਤੂ ਹੋਛੈ ਰਸਿ ਲਪਟਾਇਓ। ” (ਫਿੱਕੇ, ਤੁਛ, ਨਿਕੰਮੇ) 
- ਮਾਰੂ ੫, ਅਸ ੧, ੧":੧ (1017) 
ਸ਼ਰਤ 
“ਬਦਹੁ ਕੀ ਨ ਹੋਡ ਮਾਧਉ ਮੋ ਸਿਉ। ” (ਹੇ ਮਾਧੋ, ਮੇਰੇ ਨਾਲ ਸ਼ਰਤ ਲਾਵੋ) 
- ਸਾਰ ਨਾਮ, ੨, ੧”੧ (1252) 


ਜ਼ਿੱਦੀ 
“ਗੁਰਿ ਕਹਿਆ ਇਹੁ ਮੂਰਖੁ ਹੋਂਡੀ। ” 


- ਪੁਭਾ ੫, ਅਸ ੧, ੬੨ (1347) 


“ਅਨਦ ਬਿਨੋਦ ਚੋਜ ਤਮਾਸੇ ਤੁਧੁ ਭਾਵੈ ਸੋ ਹੋਣਾ ਜੀਉ।” 
- ਮਾਝ ੫, ੧੯, ੨:੩ (100) 
“ਹੋਣਾ ਸਾ ਸੋਈ ਫੁਨਿ ਹੋਸੀ ਸੁਖੁ ਦੁਖੁ ਕਹਾ ਦਿਖਾਇਓ। ”” (ਹੋਣ ਯੋਗ ਕਰਮ) 
- ਗਉ ੫, ੧੨੩”, ੨੨ (205) 


“ਕਰਿ ਕਿਰਪਾ ਕਰਿ ਲੀਨੋ ਅਪੁਨਾ ਜਲਤੇ ਸੀਤਲ ਹੋਣੀ। ”” 
- ਦੇਵ ੫, ੯, ੧੨ (530) 
(1) ਹੋਵਤ/ਹੁੰਦਾ ਹੈ, ਹੋਰ ਵੇਖੋ “ਹੋਤੁ 
“ਮਿਲਿ ਪ੍ਰੀਤਮ ਜਿਉ ਹੋਤ ਅਨੰਦਾ ਤਿਉ ਹਰਿ ਰੰਗਿ ਮਨੁ ਰੰਗੀਨਾ ਜੀਉ। ” 
- ਮਾਝ ੫, ੨੧, ੩:੩ (100) 
“ਜਿਸੁ ਸਿਮਰਤ ਹੋਤ ਸੂਕੇ ਹਰੇ। ” (ਹੁੰਦੇ ਹਨ) 
- ਗਉਂ ੫, ੯੦, ੩:੩ (183) 
“ਮੀਤ ਸਾਜਨ ਸੁਤ ਬੰਧਪਾ ਕੋਊ ਹੋਤ ਨ ਸਾਥ। ” (ਹੁੰਦਾ ਭਾਵ ਚਲਦਾ) 
- ਆਸਾ ੫. ਅਸ ੨. ੫੯੧ (431) 
ਹੋਰ ਰੂਪ: 
ਹੋਤਉ - 
“ਗਉਨੁ ਗਗਨੁ ਜਬ ਤਬਹਿ ਨ ਹੋਤਉ ੜ਼ਿਭਵਣ ਜੋਤਿ ਆਪੇ ਨਿਰੰਕਾਰੁ। ” (ਹੁੰਦਾ 
ਸੀ) 
- ਰਾਮ ੧, ਸਿਗੋ ੬੭:੪ (945) 
ਹੋਤਾ 
“ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ। ” (ਹੁੰਦਾ ਸੀ) 
- ਮਾਝ ੫. ੮, ੩੧ (96) 
ਹੋਤਾਇਆ - 
“ਸਦਾ ਸਿਮਰਿ ਚਰਣਾਰਬਿੰਦ ਸੀਤਲ ਹੋਤਾਇਆ। ” 
- ਬਿਲਾ ੫, ੬੦, ੧੨ (816) 
ਹੋਤਿ - 
“ਜਨ ਨਾਨਕ ਨਾਮੁ ਸਲਾਹਿ ਤੂ ਸਚੁ ਸਚੇ ਸੇਵਾ ਤੇਰੀ ਹੋਤਿ। ” (ਹੋਵੇਗੀ) 
- ਗਉਂ ੪, ੪੯, ੧੬:੫ (310) 





967 


ਹੋਤੀ - 
“ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ। ” 
- ਗਉਂ ੪, ੪੯, ੪:੧ (167) 


(2) ਹੋ ਕੇ, ਹੋਂਦ ਵਿਚ ਆ ਕੇ 
“ਹਾਹਾ ਹੋਤ ਹੋਇ ਨਹੀ ਜਾਨਾ। ”” 

- ਗਉਂ ਕਬ, ਬਾਅ ੪੨:੧ (342) 
ਹੋਰ ਰੂਪ: 
ਹੋਤਾ - 
“ਤਬ ਇਹੁ ਕਹਾ ਕਮਾਵਨ ਪਰਿਆ ਜਬ ਇਹੁ ਕਛੂ ਨ ਹੋਤਾ। ” (ਜਦ ਮਨੁੱਖ ਦੀ 
ਹੋਂਦ/ਹਸਤੀ ਹੀ ਨਹੀ ਸੀ) 

- ਗਉ ੫, ੧੬੩", ੩:੧ (216) 
“ਮਾਇ ਨ ਹੋਤੀ ਬਾਪੁ ਨ ਹੋਤਾ ਕਰਮੁ ਨ ਹੋਤੀ ਕਾਇਆ। ” 

- ਰਾਮ ਨਾਮ, ੩, ੧:੧ (973) 


(1) ਹੁੰਦੀ, ਵੇਖੋ ਹੋਤ (1) 
(2) (ਸੰ.) - ਜਗ ਕਰਤਾ, ਅਗਨੀ ਦਾ ਉਪਾਸ਼ਕ 
“ਮਾਲਾ ਤਿਲਕੁ ਸੋਚ ਪਾਕ ਹੋਤੀ। ”” 

- ਗਉਂ ੫. ਅਸ ੪, ੪:੨ (237) 
ਹੁੰਦਾ, ਹੋਰ ਵੇਖੋ “ਹੋਤੇ” (2) 
“ਜਨਨੀ ਜਾਨਤ ਸੁਤੁ ਬਡਾ ਹੋਤੁ ਹੈ ਇਤਨਾ ਕੁ ਨ ਜਾਨੈ ਜਿ ਦਿਨ ਦਿਨ ਅਵਧ ਘਟਤੁ 
ਦੀ 

- ਸਿਰੀ ਕਬ, ੧, ੧:੧ (91) 


ਹੋਰ ਰੂਪ: 

ਹੋਤੇ - 

“ਹਮ ਮੂੜ ਮੁਗਧ ਅਸੁਧ ਮਤਿ ਹੋਤੇ ਗੁਰ ਸਤਿਗੁਰ ਕੈ ਬਚਨਿ ਹਰਿ ਹਮ ਜਾਨੇ । ” 
(ਹੁੰਦੇ ਸਾਂ) 


- ਗਉਂ ੪, ੫੬, ੧":੨ (169) 
“ਸਾਧਸੰਗਿ ਓਇ ਦੁਸਟ ਵਸਿ ਹੋਤੇ । (ਹੋ ਜਾਂਦੇ ਹਨ) 

- ਗਉ ੫, ੮੯, ੩:੪ (182) 
(1) ਹੁੰਦੇ, ਵੇਖੋ “ਹੋਤੁ ” 
ਹੋਰ ਰੂਪ: 
ਹੋਤੌ - 
“ਲੋਗ ਦੁਰਾਇ ਕਰਤ ਠਗਿਆਈ ਹੋਤੌ ਸੰਗਿ ਨ ਜਾਨੋ। ” (ਨਾਲ ਹੁੰਦੇ ਨੂੰ) 

- ਮਲਾ ੫, ੧੫, ੧੧੨ (1269) 
(2) (ਹੋਂਦ) ਵਿਚ ਹੁੰਦੇ 
“ਹਮ ਨਹੀ ਹੋਤੇ ਤੁਮ ਨਹੀ ਹੋਤੇ ਕਵਨੁ ਕਹਾਂ ਤੇ ਆਇਆ। ”” 





968 


- ਰਾਮ ਨਾਮ, ੩, ੧:੨ (973) 
ਹੋਰ ਰੂਪ: 
ਹੋਤੋ - 
“ਨਾਭਿ ਕਮਲ ਅਸਥੰਭੁ ਨ ਹੋਤੋ ਤਾ ਪਵਨੁ ਕਵਨ ਘਰਿ ਸਹਤਾ। ” 
- ਰਾਮ ੧, ਸਿਗੋ ੬੬:੨ (945) 
(1) ਹੁੰਦਾ 
“ਘਰਿ ਹੋਦਾ ਪੁਰਖੁ ਨ ਪਛਾਣਿਆ ਅਭਿਮਾਨਿ ਮੁਠੇ ਅਹੰਕਾਰਿ। ”” 

- ਸਿਰੀ ੩, ੫੩, ੧:੨ (34) 
(2) ਜੋ (ਕੋਲ) ਹੈ 
“ਇਕ ਹੋਦਾ ਖਾਇ ਚਲਹਿ ਐਥਾਊ ਤਿਨਾ ਭਿ ਕਾਈ ਕਾਰ। ” 

- ਆਸਾ ੧, ਵਾਰ ੬ਸ, ੧, ੧:੧੦ (466) 
“ਫਰੀਦਾ ਜੇ ਮੈ ਹੋਦਾ ਵਾਰਿਆ ਮਿਤਾ ਆਇੜਿਆ। ” (ਉਪਸਤਿਤ, ਮੌਜੂਦ) 

- ਸਲੋ ਫਰ, ੨੨੧ (1379) 
ਜੋ ਕਹੇ “ਮੈ ਹਾਂ”, ਆਪਣੀ ਹੋ'ਦ ਤੋ' ਚੇਤੰਨ, ਆਪਣੀ ਨਵੇਕਲੀ ਹੋ'ਦ ਤੋ” ਚੇਤੰਨ 
“ਹੋਂਦਾ ਫੜੀਅਗੁ ਨਾਨਕ ਜਾਣੁ। ”” 

- ਮਲਾ ੧, ਵਾਰ ੨੪ਸ, ੧, ੨:੭ (1289) 
ਹੋਦਿਆਂ ---- ਹੁੰਦਿਆ, ਹੁੰਦੇ ਹੋਏ 
“ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰੁ। ? 
- ਆਸਾ ੧, ਵਾਰ ੧ਸ, ੨, ੨੧੨ (463) 


- ਗਉ ੧, ੪, ੩:੪ (152) 


- ਰਾਮ ੫, ੫੪, ੨:੪ (900) 


“ਮਹਲਾ ਅੰਦਰਿ ਹੋਦੀਆ ਹੁਣਿ ਬਹਣਿ ਨ ਮਿਲਨਿ੍‌ ਹਦੂਰਿ। ” 
- ਆਸਾ ੧, ਅਸ ੧, ੧:੩ (417) 


(1) ਹੁੰਦੇ 
“ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿਠੇ ਖੇਹ । ” 

- ਸਿਰੀ ੧, ੬, ੪੧੨ (16) 
ਹੋਰ ਰੂਪ: 


< ੩੩ 


“ਹੋਂਦੈ ਪਰਤਖਿ ਗੁਰੂ ਜੋ ਵਿਛੁੜੇ ਤਿਨ ਕਉ ਦਰਿ ਢੋਈ ਨਾਹੀ। ” 
- ਗਉ ੪, ਵਾਰ ੧੫ਸ, ੪, ੨:੧ (308) 





969 


(2) ਕੋਲ ਹੁੰਦਿਆਂ 
“ਤਾਣ ਹੋਦੇ ਹੋਇ ਨਿਤਾਣਾ। ”” 
- ਸਲੋ ਫਰ, ੧੨੮੨ (1384) 
ਹੋਰ ਰੂਪ: 
ਦੀਦੀ. 
“ਹੋਦੈ ਤਾਣਿ ਨਿਤਾਣੀਆ ਰਹਹਿ ਨਿਮਾਨਣੀਆਹ। ” 
- ਸਿਰੀ ੪, ਵਾਰ ੭ਸ, ੧, ੨੫ (85) 
“ਘਰਿ ਹੋਂਦੇ ਰਤਨਿ ਪਦਾਰਥਿ ਭੂਖੇ ਭਾਗਹੀਣ ਹਰਿ ਦੂਰੇ। ” 
- ਵਡ ੪, ਛੰਤ ੩, ੩:੪ (574) 
(ਆਪਣੀ ਹਸਤੀ ਵਿਚ) ਹੁੰਦਿਆਂ ਭਾਵ ਜਿਊਂਦਿਆਂ 
“ਜਿ ਹੋਂਦੈ ਗੁਰੂ ਬਹਿ ਟਿਕਿਆ ਤਿਸੁ ਜਨ ਕੀ ਵਡਿਆਈ ਵਡੀ ਹੋਈ। ” 
- ਗਉਂ ੪, ਵਾਰ ੧੫ਸ, ੪, ੩:੧ (309) 


“ਰਾਖਨਹਾਰੇ ਪ੍ਰਭ ਪਿਆਰੇ ਮੁਝ ਤੇ ਕਛੂ ਨ ਹੋਆ ਹੋਨ। ” 


- ਆਸਾ ੫. ਛੰਤ ੮, ੩:੫ (458) 


- ਦੇਵ ੫, ੨, ੧”":੧ (528) 


“ਹੋਨਹਾਰੁ ਸੋ ਹੋਇ ਹੈ ਸਾਕਤ ਸੰਗਿ ਨ ਜਾਉ। ”? 

- ਸਲੋ ਕਬ, ੯੯੨ (1369) 
(1) ਜੋ ਆਵਸ਼ਕ ਹੈ, ਜੋ ਹੋਣਾ ਹੀ ਹੈ 
“ਹੋਨਾ ਹੈ ਸੋ ਹੋਈ ਹੈ ਮਨਹਿ ਨ ਕੀਜੈ ਆਸ। ”” 

- ਗਉਂ ਕਬ, ੬੩, ੧:੨ (337) 
(2) ਹੋ ਜਾਂਦੇ ਹਨ 
“ਜੋ ਧਿਆਵਹਿ ਹਰਿ ਅਪਰੰਪਰੁ ਹਰਿ ਹਰਿ ਹਰਿ ਧਿਆਇ ਹਰੇ ਤੇ ਹੋਨਾ। ”” 

- ਕਾਨ ੪, ਵਾਰ ੫:੨ (1315) 


ਹੋਰ ਰੂਪ: 
ਹੋਨਿ - 
“ਕਿਲਵਿਖ ਸਭਿ ਬਿਨਾਸੁ ਹੋਨਿ ਸਿਮਰਤ ਗੋਵਿੰਦੁ । ” (ਹੋ ਜਾਂਦੇ ਹਨ) 
- ਗਉ ੫, ਵਾਰ ੧੪:੨ (321) 
“ਜੇ ਗੁਣ ਹੋਨਿ ਤ ਕਟੀਅਨਿ ਸੇ ਭਾਈ ਸੇ ਵੀਰ। ? (ਕੋਲ ਹੋਣ) 
- ਸੋਰ ੧, ੧, ੪੨ (595) 


“ਸੋ ਬੁਹਮੁ ਅਜੋਨੀ ਹੈ ਭੀ ਹੋਨੀ ਘਟ ਭੀਤਰਿ ਦੇਖੁ ਮੁਰਾਰੀ ਜੀਉ। ” 





970 


- ਸੋਰ ੧, ੮, ੨੨ (598) 


“ਹੋਨੁ ਨ ਪਾਈਐ ਰਾਮ ਕੇ ਦਾਸਾ। ? 
- ਗਉ ੫, ੮੨, ੧:੪ (180) 


ਘਿਓ ਆਦਿ ਸਮਗਰੀ ਨੂੰ ਅਗਨੀ ਵਿਚ ਪਾ ਕੇ ਕੀਤਾ ਜਾਣ ਵਾਲਾ (ਯੱਗ) 
“ਤਿਤੁ ਘਿਇ ਹੋਮ ਜਗ ਸਦ ਪੁਜਾ ਪਾਇਐ ਕਾਰਜੁ ਸੋਹੈ । ” 

ਰੇ - ਮਾਝ ੧, ਵਾਰ ੨੬ਸ, ੧, ੧:੨੨ (150) 
“ਕਾਹੂ ਜਾਪ ਕਾਹੂ ਤਾਪ ਕਾਹੂ ਪੂਜਾ ਹੋਮ ਨੇਮ। ” 


- ਗਉਂ ੫, ੧੫੫, ੨:੧ (213) 


“ਜਪ ਤਪ ਸੰਜਮ ਪੁੰਨ ਸਭਿ ਹੋਮਉ ਤਿਸੁ ਅਰਪਉ ਸਭਿ ਸੁਖ ਜਾਂਈ। ”” 
- ਸਾਰ ੫, ੧੫, ੨:੧ (1207) 


- ਗਉ ੫. ਸੁਖ ੩, ੨:੩ (265) 


“ਤਟਨ ਖਟਨ ਜਟਨ ਹੋਮਨ ਨਾਹੀ ਡੰਡਧਾਰ ਸੁਆਉ। ”? 
- ਕਾਨ ੫. ੩੯, ੧੧ (1306) 


- ਆਸਾ ੫, ੮੪, ੩੨ (391) 
ਹੋਮਾਗਉ ---- ਹੋਮ ਕਰਦਿਆਂ, ਭੇਟਾਂ ਕਰਦਿਆਂ, ਕੁਰਬਾਨ ਕਰਦਿਆਂ 
“ਕਰਉ ਬੇਨਤੀ ਅਤਿ ਘਨੀ ਇਹੁ ਜੀਉ ਹੋਮਾਗਉ । ? 

- ਬਿਲਾ ੫, ੩੨, ੨:੧ (808) 


(1) ਭੇਟਾ ਕਰ/ਆਹੂਤੀ ਦੇ, ਅਰਪਨ ਕਰ 
“ਕਰਿ ਪੂਜਾ ਹੋਮਿ ਇਹੁ ਮਨੂਆ ਅਕਾਲ ਮੂਰਤਿ ਗੁਰਦੇਵਾ। ” 
- ਸੋਰ ੫, ੨੦, ੩੪੨ (614) 
ਹੋਰ ਰੂਪ: 
ਹੋਮੀਐ - 
“ਤਨੁ ਬੈਸੰਤਰਿ ਹੋਮੀਐ ਇਕ ਰਤੀ ਤੋਲਿ ਕਟਾਇ। ”” 
- ਸਿਰੀ ੧, ਅਸ ੧੪, ੨:੧ (62) 
(2) ਹਵਨ ਵਿਚ 
“ਤਸਕਰ ਪੰਚ ਨਿਵਾਰਹੁ ਠਾਕੁਰ ਸਗਲੋ ਭਰਮਾ ਹੋਮਿ ਜਰਹੁ । ” 
- ਬਿਲਾ ੫, ੧੧੯, ੧:੨ (828) 
ਹੋਮੇ - 





971 


“ਪੁੰਨ ਦਾਨ ਹੋਮੇ ਬਹੁ ਰਤਨਾ। ” (ਭੇਟਾ ਕੀਤੇ ਭਾਵ ਸਾੜੇ) 

- ਗਉ ੫. ਸੁਖ ੩, ੧:੬ (265) 
ਹੋਮੈ - 
“ਸਰੀਰੁ ਕਟਾਇ ਹੋਮੈ ਕਰਿ ਰਾਤੀ। ” (ਹਵਨ ਕਰ ਦੇਵੇ) 

- ਗਉ ੫. ਸੁਖ ੩, ੧:੭ (265) 


“ਜਿਹ ਕ੍ਰਿਪਾਲੁ ਹੋਯਉ ਗੋ ਬਿੰਦੁ ਸਰਬ ਸੁਖ ਤਿਨਹੂ ਪਾਏ। ” 
- ਸਮੁ ੫, ੭:੫ (1386) 


੪੬.੨੫% ੦, _% < 


ਹੋਯੋ ਹੈ ਹੋਵੰਤੋ ਹਰਣ ਭਰਣ ਸੰਪੂਰਣ: । ” 
- ਗਾਥਾ ੫, ੨੩੧ (1361) 


(1) ਇਸ ਤੋ ਵਧੀਕ, ਛੁਟ, ਵੇਖ “ਹੋਰਿ” (1) 
“ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ। ” 
- ਜਪੁ ੧, ੭:੧ (2) 
“ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁਟੀ ਨਾਲਿ। ”” 
- ਮਾਝ ੧, ਵਾਰ ੧੮ਸ, ੨, ੨੧੬ (146) 
“ਨਾਨਕ ਨਾਮਿ ਰਤੇ ਸੇ ਨਿਰਮਲ ਹੋਰ ਹਉਮੈ ਮੈਲੁ ਭਰੀਜੈ। ” (ਬਾਕੀ) 
- ਵਡ ੩, ਛੰਤ ੫, ੨:੬ (570) 
“ਹੋਰ ਕਿਆ ਕਹੀਐ ਕਿਛੁ ਕਹਣੁ ਨ ਜਾਈ। ”” 
- ਰਾਮ ੧, ਓਅੰ ੧੮:੮ (932) 
(2) ਕੋਈ ਦੂਸਰੀ/ਵੱਖਰੀ ਤਰ੍ਹਾਂ ਦੀ 
“ਬਾਬਾ ਹੋਰ ਮਤਿ ਹੋਰ ਹੋਰ।” 
- ਸਿਰੀ ੧, ੮, ੧":੧ (17) 
“ਆਪੇ ਨਿਰਮਲੁ ਏਕੁ ਤੂੰ ਹੋਰ ਬੰਧੀ ਧੰਧੈ ਪਾਇ। ” (ਬਾਕੀ, ਦੂਜੀ) 
- ਸਿਰੀ ੧, ਅਸ ੩, ੪੧੨ (54) 


(3) ਕੋਈ ਦੂਜਾ 
“ਪ੍ਰਭ ਤੁਝ ਬਿਨਾ ਨਹੀ ਹੋਰ । ” 


- ਬਿਲਾ ੫, ਅਸ ੨, ੬:੧ (838) 
“ਸੰਪੈ ਸਾਥਿ ਨ ਚਾਲੈ ਹੋਰ। ” (ਹੋਰਨਾਂ, ਦੂਜੇ ਨਾਲ) 
- ਰਾਮ ੧, ਓਅੰ ੫੦੬ (937) 
“ਸਾਖ ਪਕੰਦੀ ਆਈਆ ਹੋਰ ਕਰੇਂਦੀ ਵੰਨ। ” (ਵਖਰਾ, ਕੋਈ ਦੂਜਾ) 
- ਸਲੋ ਫਰ, ੧੧:੨ (1378) 
(1) ਹੋਰ ਕਿਸੇ ਤਰ੍ਹਾਂ, ਕਿਸੇ ਹੋਰ 
“ਦਇਆਲ ਦਮੋਦਰੁ ਗੁਰਮੁਖਿ ਪਾਈਐ ਹੋਰੁਤ ਕਿਤੈ ਨ ਭਾਤੀ ਜੀਉ। ”? 
- ਮਾਝ ੫, ੧੩, ੨:੩ (98) 
“ਸਤਸੰਗਤੀ ਸੰਗਿ ਹਰਿ ਧਨੁ ਖਟੀਐ ਹੋਰਥੈ ਹੋਰਤੁ ਉਪਾਇ ਹਰਿ ਧਨੁ ਕਿਤੈ ਨ 
ਪਾਈ। ” (ਹੋਰ ਕਿਸੇ) 
- ਸ਼ੂਹੀ ੪, ੧੦, ੨੨੧ (734) 





972 


(2) ਹੋਰ ਕਿਸੇ ਤੋ” 
“ਸਤਿਗੁਰ ਹਥਿ ਕੁੰਜੀ ਹੋਰਤੁ ਦਰੁ ਖੁਲੈ ਨਾਹੀ ਗੁਰੁ ਪੂਰੇ ਭਾਗਿ ਮਿਲਾਵਣਿਆਂ। ” 
- ਮਾਝ ੩, ਅਸ ੨੫, ੭:੩ (124) 


(1) ਕਿਸੇ ਦੂਜੀ ਥਾਂ, ਕਿਸੇ ਹੋਰ/ਵੱਖਰੀ ਥਾਂ 
“ਵਿਣੁ ਕਾਇਆ ਜਿ ਹੋਰਥੈ ਧਨੁ ਖੋਜਦੇ ਸੇ ਮੂੜ ਬੇਤਾਲੇ। ” 
- ਗਉ ੪, ਵਾਰ ੧੫:੪ (309) 
(2) ਹੋਰ ਕਿਸੇ ਤਰ੍ਹਾਂ 
“ਗੁਰ ਸੇਵਾ ਤੇ ਸੁਖੁ ਪਾਈਐ ਹੋਰਥੈ ਸੁਖੁ ਨ ਭਾਲਿ। ? 
- ਬਿਰਾ ੪, ਵਾਰ ੧ਸ, ੩, ੧:੧ (548) 


“ਓਹੁ ਹਰਿ ਮਾਰਗਿ ਆਪਿ ਚਲਦਾ ਹੋਰਨਾ ਨੋ ਹਰਿ ਮਾਰਗਿ ਪਾਏ। ” 
- ਮਾਝ ੧, ਵਾਰ ਪਸ, ੪, ੨੨ (140) 
ਹੋਰ ਰੂਪ: 
ਹੋਰਨਿ - 
“ਆਪਣਾ ਕਾਰਜੁ ਆਪਿ ਸਵਾਰੇ ਹੋਰਨਿ ਕਾਰਜੁ ਨ ਹੋਈ। (ਹੋਰਨਾ ਦੁਆਰਾ, 
ਦੂਜਿਆਂ ਰਾਹੀ) 
- ਆਸਾ ੧, ੧੦, ੩੯੧ (351) 
“ਸਚਾ ਹੁਕਮੁ ਸਚਾ ਪਾਸਾਰਾ ਹੋਰਨਿ ਹੁਕਮੁ ਨ ਹੋਈ ਹੈ। (ਕਿਸੇ ਹੋਰ ਦੁਆਰਾ) 
- ਮਾਰੂ ੩, ਸੋਲਾ ੨, ੪:੩ (1045) 


੫ 


ਵਖਰਾ, ਹੋਰ 
“ਗੋਵਿੰਦ ਭਜਨ ਕੀ ਮਤਿ ਹੈ ਹੋਰਾ ।” 
- ਆਸਾ ੫. ੪੨, ੧":੧ (381) 
(1) ਵਧੀਕ, ਅਧਿਕ, ਵੇਖੋ “ਹੋਰ” (1) 
“ਏਤੇ ਕੀਤੇ ਹੋਰਿ ਕਰੇਹਿ। ? 
- ਜਪੁ ੧, ੨੬:੨੧ (6) 


(2) ਹੋਰ ਦੂਜੇ, ਬਾਕੀ 
“ਸਾਚਾ ਸਾਹਿਬੁ ਏਕੁ ਤੂ ਹੋਰਿ ਜੀਆ ਕੇਤੇ ਲੋਅ। ” 


- ਸਿਰੀ ੧, ੩, ੩੩ (15) 


“ਹੋਰਿਂਓ ਗੰਗ ਵਹਾਈਐ ਦੁਨਿਆਈ ਆਖੈ ਕਿ ਕਿਓਨੁ । ” 
- ਰਾਮ ਬਾਸ, ਵਾਰ ੪:੧ (967) 
(1) ਹੋਰਨਾ 
“ਵਿਣੁ ਮਨੈ ਜਿ ਹੋਰੀ ਨਾਲਿ ਲੁਝਣਾ ਜਾਸੀ ਜਨਮੁ ਗਵਾਇ। ”? 
- ਸਿਰੀ ੪, ਵਾਰ ੧੨ਸ, ੩, ੨੦੮ (87) 
(2) ਹੋਰ ਕੋਈ 
“ਕਰਨ ਕਰਾਵਨ ਸਭ ਕਿਛੁ ਤੁਮ ਹੀ ਤੁਮ ਸਮਰਥ ਨਾਹੀ ਅਨ ਹੋਰੀ। ” 





ਹੀ 


- ਗਉਂ ੫, ੧੩੪”, ੧:੧ (208) 
(3) ਹੋੜੀ, ਰੋਕੀ, ਵਰਜੀ ਹਟਾਈ, ਹੋਰ ਵੇਖੋ “ਹੋਰੇ? 
“ਮੋਹਨੀ ਮੋਹਤ ਰਹੈ ਨ ਹੋਰੀ। ”” 

- ਸਾਰ ੫, ੬੦, ੧":੧ (1216) 


(1) ਅਧਿਕ, ਇਸ ਤੋਂ ਛੁੱਟ/ਵਧੀਕ 
“ਧਰਤੀ ਹੋਰੁ ਪਰੈ ਹੋਰੁ ਹੋਰੁ। (ਇਸ ਤੋ” ਛੁਟ) 


= ਜਪ ੧, ੧੬੧੧੧ (3) 
“ਹੋਰੁ ਆਖਿ ਨ ਸਕੈ ਕੋਇ। ” (ਵਧੀਕ) 
- ਜਪੁ ੧, ੨੫:੧੧ (5) 
(2) ਕੋਈ ਦੂਜਾ, ਅਵਰ 
“ਤਿੰਥੈ ਹੋਰੁ ਨ ਕੋਈ ਹੋਰੁ। ” 
- ਜਪੁ ੧, ੩੭੪੨ (8) 
“ਹੁਕਮੁ ਸੋਈ ਤੁਧੁ ਭਾਵਸੀ ਹੋਰੁ ਆਖਣੁ ਬੁਹਤੁ ਅਪਾਰੁ।  (ਦੂਜੀ/ਅਵਰ ਗੱਲ) 
- ਸਿਰੀ ੧, ੭, ੪੨ (17) 
(3) ਬਾਕੀ 
“ਸਚਾ ਸਾਹੁ ਇਕ ਤੂੰ ਹੋਰੁ ਜਗਤੁ ਵਣਜਾਰਾ। ” 
੍‌੍ - ਮਾਝ ੧, ਵਾਰ ੬:੮ (140) 
(4) ਵਖਰਾ 
“ਡਰੀਐ ਜੇ ਡਰੁ ਹੋਵੈ ਹੋਰੁ । ”? 
- ਗਉ ੧, ੨, ੧":੧ (151) 
(1) ਵਰਜੇ, ਰੋਕੇ, ਵੇਖੋ “ਹੋਰੀ” (3) 
“ਕੋਟਿ ਜੋਰੇ ਲਾਖ ਕ੍ਰੋਰੇ ਮਨੁ ਨ ਹੋਰੇ। ” 
- ਗਉ ੫, ੧੫੪, ੧:੧ (213) 
ਹੋਰ ਰੂਪ: 
ਹੋਰੈ - 
“ਇਸੁ ਮੀਠੀ ਤੇ ਇਹੁ ਮਨੁ ਹੋਰੈ। ” 
- ਗਉ ੫, ੧੫੦, ੧":੨ (212) 
(2) ਦੂਜੀਆਂ, ਅਵਰ, ਹੋਰ ਹੀ 
“ਸਾਰਾ ਦਿਨੁ ਲਾਲਚਿ ਅਟਿਆ ਮਨਮੁਖਿ ਹੋਰੇ ਗਲਾ। ”” 
- ਗਉ ੪, ਵਾਰ ੯ਸ, ੪, ੨:੧ (304) 
ਹੋਰ ਰੂਪ: 
ਹੋਰੋ 
“ਓਨਾ ਰਿਜਕੁ ਨ ਪਾਇਓ ਓਥੈ ਓਨ੍ਾ ਹੋਰੋ ਖਾਣਾ। ? 
- ਰਾਮ ੩, ਵਾਰ ੨੧ਸ, ੧, ੧:੪ (956) 
ਇਕ ਖੁਸ਼ੀ ਦਾ ਤਿਉਹਾਰ ਜੋ ਫੱਗਣ ਸੁਦੀ 15 ਨੂੰ ਹੁੰਦਾ ਹੈ 
“ਹੋਲੀ ਕੀਨੀ ਸੰਤ ਸੇਵ।” 
- ਬਸੰ ੫, ੧, ੨:੩ (1180) 





974 


“ਗਰਬੁ ਮੋਹੁ ਤਜਿ ਹੋਵਉ ਰੇਨੁ। ? 
- ਆਸਾ ੫, ੮੪, ੩੩ (391) 
(2) ਹੋਵੇ, ਹੋ ਜਾਵੇ, ਬਣ ਜਾਵੇ 
“ਭਵਰੁ ਤੁਮਾਰਾ ਇਹੁ ਮਨੁ ਹੋਵਉ ਹਰਿ ਚਰਣਾ ਹੋਹੁ ਕਉਲਾ। ” 
- ਗੂਜ ੫, ੪, ੪:੧ (496) 


“ਸੋਚੇ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ। ? 
- ਜਪੁ ੧, ੧੪੧ (1) 


(2) ਹੁੰਦੀ 
“ਚਿੰਤਾ ਮੂਲਿ ਨ ਹੋਵਈ ਅਚਿੰਤੁ ਵਸੈ ਮਨਿ ਆਇ। ” 
- ਵਡ ੪, ਵਾਰ ੪ਸ, ੩, ੨੨ (587) 
“ਐਸਾ ਸੀਗਾਰੁ ਬਣਾਇ ਤੂ ਮੈਲਾ ਕਦੇ ਨ ਹੋਵਈ ਅਹਿਨਿਸਿ ਲਾਗੇ ਭਾਉ। ” (ਹੋਵੇ) 
- ਸੂਹੀ ੩, ਵਾਰ ੨ਸ, ੩, ੧:੩ (785) 
“ਇਸੁ ਲਹਦੇ ਬਿਲਮ ਨ ਹੋਵਈ ਰੰਡ ਬੈਠੀ ਦੂਜੇ ਭਾਇ। ” (ਲਗਦੀ) 


- ਸੂਹੀ ੩, ਵਾਰ ੩ਸ, ੩, ੨:੨ (786) 
“ਜਿਤੁ ਦਿਨਿ ਕਿਛੁ ਨ ਹੋਵਈ ਤਿਤੁ ਦਿਨਿ ਬੋਲਨਿ ਗੰਧੁ। (ਕੋਲ ਹੋਵੇ) 
- ਰਾਮ ੫, ਵਾਰ ਪਸ, ੫, ੨੪ (959) 


“ਮਨਮੁਖ ਤੇ ਅਭ ਭਗਤਿ ਨ ਹੋਵਸਿ ਹਉਮੈ ਪਚਹਿ ਦਿਵਾਨੇ । ? 
- ਪ੍ਰਭਾ ੧, ਅਸ 2੭, ੩੧ (1345) 


“ਹਮ ਹੋਵਹ ਲਾਲੇ ਗੋਲੇ ਗੁਰਸਿਖਾ ਕੇ ਜਿਨਾ ਅਨਦਿਨੁ ਹਰਿ ਪ੍ਰਭੁ ਪੁਰਖੁ 
ਧਿਆਇਆ। ”” 
- ਗੂਜ ੪, ੫, ੧:੨ (493) 
ਹੋਰ ਰੂਪ: 
ਹੋਵਹਿ - 
“ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ। ” (ਹੋ ਜਾਵੇ) 
- ਜਪੁ ੧, ੩੨੯੧ (7) 
“ਨਦੀਆ ਹੋਵਹਿ ਧੇਣਵਾ ਸੁੰਮ ਹੋਵਹਿ ਦੁਧੁ ਘੀਉ। ” (ਹੋ ਜਾਣ, ਬਣ ਜਾਣ) 
- ਮਾਝ ੧, ਵਾਰ ੯ਸ, ੧, ੧:੧ (141) 
““ਸੁਭਰ ਭਰੇ ਨ ਹੋਵਹਿ ਊਣੇ ਜੋ ਰਾਤੇ ਰੰਗੁ ਲਾਈ ਰੇ। ” (ਹੋਣਗੇ) 
- ਗਉਂ ੧, ੧੬, ੪:੧ (156) 
“ਜਾਸੁ ਜਪਤ ਹਰਿ ਹੋਵਹਿ ਸਾਧ।  (ਹੋਈਦਾ/ਬਣੀਦਾ ਹੈ) 
- ਗਉਂ ੫, ਅਸ ੨, ੪:੨ (236) 
“ਪੁਰਖੈ ਸੇਵਹਿ ਸੇ ਪੁਰਖ ਹੋਵਹਿ ਜਿਨੀ ਹਉਮੈ ਸਬਦਿ ਜਲਾਈ। ” (ਹੋ/ਬਣ ਜਾਂਦੇ 
ਹਨ) 
- ਵਡ ੪, ਵਾਰ ੧ਪਸ, ੪, ੨:੪ (592) 





ਦੀ 


(1) ਹੋ/ਬਣ ਜਾਵੇਗੀ, ਹੋਵੇ/ਬਣੇਗੀ 
“ਦੇਹੀ ਹੋਵਗਿ ਖਾਕੁ ਪਵਣੁ ਉਡਾਈਐ। ?” 
- ਸੂਹੀ ੧, ਅਸ ੪, ੪:੧ (752) 
(2) ਹੋਵੇਗੀ 
“ਕਰਣੀ ਉਪਰਿ ਹੋਵਗਿ ਸਾਰ। ? 
- ਬਸੰ ੧, ੩, ੪:੨ (1169) 


- ਮਾਰੂ ੫, ਸੋਲਾ ੬, ੫:੧ (1077) 


“ਜੈ ਭੀ ਸਾਚਾ ਹੋਵਣਹਾਰੁ । ” (ਸਦਾ ਕਾਇਮ/ਸਥਿਰ) 
- ਗੋਂਡ ੫, ੨੦, ੪:੧ (868) 


੫ 


ਹੋਣਾ, ਵਾਪਰਨਾ 
“ਜਿਉ ਜਿਉ ਤੇਰਾ ਹੁਕਮੁ ਤਿਵੈ ਤਿਉ ਹੋਵਣਾ। ”” 


- ਗੂਜ ੫, ਵਾਰ ੧੮:੧ (523) 


(1) ਹੁੰਦਾ/ਹੁੰਦੀ ਹੈ 
“ਨਾਮੁ ਜਪਤ ਮਨਿ ਹੋਵਤ ਸੁਖ। ? 
੍‌੍ - ਗਉ ੫, ੭੯, ੨:੪ (179) 
“ਸਰਪਰ ਹੋਵਤ ਜਾਨੁ ਅਨੇਤ। ” (ਹੋਣੇ ਹਨ) 
- ਗਉਂ ੫. ਸੁਖ ੫, ੩:੨ (268) 
“ਸੰਗਿ ਹੋਵਤ ਕਉ ਜਾਨਤ ਦੂਰਿ। ” (ਹੁੰਦੇ) 
- ਆਸਾ ੫, ੯੭, ੨੯੧ (395) 
ਹੋਰ ਰੂਪ: 
ਹੋਵੰਤਿ - 
“ਹੋਵੰਤਿ ਆਗਿਆ ਭਗਵਾਨ ਪੁਰਖਹ ਨਾਨਕ ਕੀਟੀ ਸਾਸ ਆਕਰਖਤੇ। ? (ਹੋਵੇ) 
- ਸਸ ੫, ੭੪੩ (1354) 
“ਨਿਵੰਤਿ ਹੋਵੰਤਿ ਮਿਥਿਆ ਚੇਤਨੰ ਸੰਤ ਸੂਜਨਹ। ” (ਨੀਵਾਂ ਹੋਣਾ) 
- ਸਸ ੫, ੬੦੨ (1359) 
ਹੋਵੰਤੀ - 
“ਨਾਨਕ ਜਨ ਹਰਿ ਕਥਾ ਸੁਣਿ ਡ਼ਿਪਤੇ ਜਪਿ ਹਰਿ ਹਰਿ ਹਰਿ ਹੋਵੰਤੀ। ” (ਹੋ ਜਾਂਦੇ 
ਹਨ) 
- ਨਟ ੫, ੮, ੨੧੨ (977) 
ਹੋਵਤੁ - 
“ਤਿਨ ਜਨ ਕੀ ਸੇਵਾ ਥਾਇ ਪਈ ਜਿਨ ਕਉ ਕਿਰਪਾਲ ਹੋਵਤੁ ਬਨਵਾਰੀ। ”” 
- ਸਾਰ ੪, ੧੧, ੧੨ (1201) 


<, _% ੦ 





<ਯ 


ਹਵਨਹਾਰ 


976 


“ਜਾਣੋ ਸਤਿ ਹੋਵੰਤੋ ਮਰਣੋ ਦਿਸਟੇਣ ਮਿਥਿਆ। ”” 


€€ ,੧੫ ੨ 


ਹੋਯੋ ਹੈ ਹੋਵੰਤੋ ਹਰਣ ਭਰਣ ਸੰਪੂਰਣ: (ਹੋਵੇਗਾ) 


- ਗਾਥਾ ੫. ੩:੧ (1360) 


- ਗਾਥਾ ੫, ੨੩੧ (1361) 
(2) ਹੋਇਆ/ਵਾਪਰਿਆ 
“ਜੋ ਹੋਆ ਹੋਵਤ ਸੋ ਜਾਨੈ। ” 
(ਜੋ ਪ੍ਰਭੂ ਵਲੋਂ ਹੁੰਦਾ ਹੈ, ਹੋਇਆ ਉਸੇ ਨੂੰ ਸਮਝਦਾ ਹੈ) 
- ਗਉਂ ੫. ਸੁਖ ੧੭, ੭:੫ (286) 
ਹੁੰਦਾ ਹੈ, ਹੁੰਦਿਆਂ ਹੋਇਆਂ ਵੀ 
“ਨਾਲਿ ਹੋਵੰਦਾ ਲਹਿ ਨ ਸਕੰਦਾ ਸੁਆਉ ਨ ਜਾਣੈ ਮੂੜਾ। ” 
- ਰਾਮ ੫, ਛੰਤ ੧, ੧:੪ (924) 
ਹੋਰ ਰੂਪ: 
ਹੋਵੰਦੇ - 
“ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ। ” ਹੁੰਦੇ (ਪੂਰੇ), (ਪ੍ਰਤਖ ਹੁੰਦੇ) 
- ਗਉਂ ੪, ਵਾਰ ੧੨:੨ (306) 


<<= ਹੋਣ ਵਾਲੇ, ਕਾਇਮ, ਸਦਾ ਸਥਿਰ, ਵੇਖੋ “ਹੋਵਣਹਾਰਾ 


“ਹੇ ਅਪਰੰਪਰ ਹਰਿ ਹਰੇ ਹਹਿ ਭੀ ਹੋਵਨਹਾਰ। ”? 
- ਗਉ ੫. ਬਾਅ ੫੫:੫ (261) 


ਹੋਰ ਰੂਪ: 
ਹੋਵਨਹਾਰਾ - 
“ਸਫਲ ਦਰਸਨੁ ਅਕਾਲ ਮੂਰਤਿ ਪ੍ਰਭੁ ਹੈ ਭੀ ਹੋਵਨਹਾਰਾ। ” 
- ਸੋਰ ੫, ੫, ੩:੧ (609) 


ਹੋਵਨਹਾਰੁ - 
“ਹੋਵਨਹਾਰੁ ਹੋਤ ਸਦ ਆਇਆ। ” (ਸਦਾ ਰਹਿਣ ਵਾਲਾ) 
- ਗਉਂ ੫. ਬਾਅ ੧੨:੩ (252) 


(1) (ਹੋਂਦ ਵਿਚ) ਹੋਣਾ ਹੈ 
“ਨਹ ਹੋਆ ਨਹ ਹੋਵਨਾ ਜਤ ਕਤ ਓਹੀ ਸਮਾਹਿ। ”” 
- ਗਉਂ ੫, ਬਾਅ ੨੦੨ (254) 
ਹੋਰ ਰੂਪ: 
ਹੋਵਨਿ - 
“ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ। ” (ਹੋਂਦ ਵਿਚ ਆਉਂਦੇ ਹਨ) 
- ਜਪੁ ੧, ੨੧੧ (1) 
(2) ਹੋ ਸਕਨਾ 
“ਹਮ ਤੇ ਕਛੂ ਨ ਹੋਵਨਾ ਸਰਣਿ ਪਭ ਸਾਧ। ” 
- ਬਿਲਾ ੫, ੬੦, ੪:੧ (816) 
“ਧੁਰਿ ਹੋਵਨਾ ਸੁ ਹੋਇਆ ਕੋ ਨ ਮੇਟਣਹਾਰ। ”” (ਹੋਣਾ ਸੀ) 
- ਮਾਲੀ ੫, ੧, ੩:੨ (986) 





977 


ਹੋਰ ਰੂਪ: 
ਹੋਵਨਿ 
“ਸੁਰਗੈ ਦੀਆਂ ਮੋਹਣੀਆਂ ਇਸਤਰੀਆਂ ਹੋਵਨਿ ਨਾਨਕ ਸਭੋ ਜਾਉ। ” (ਹੋਣ, ਬਣ 
ਜਾਣ) 
- ਮਾਝ ੧, ਵਾਰ ੯ਸ, ੧, ੪:੨ (142) 
“ਜੇ ਗੁਣ ਹੋਵਨਿ ਸਾਜਨਾ ਮਿਲਿ ਸਾਝ ਕਰੀਜੈ। ” (ਕੋਲ ਹੋਣ) 
- ਸੂਹੀ ੧, ਛੰਤ ੪, ੩:੨ (765-66) 
“ਰਾਤੀ ਹੋਵਨਿ ਕਾਲੀਆ ਸੁਪੇਦਾ ਸੇ ਵੰਨ। ” (ਹੋਣ) 
- ਸੂਹੀ ੩, ਵਾਰ ੧੩ਸ, ੧, ੨:੧ (789) 
ਹੋਵਨੀ - 
“ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ। ” (ਹੁੰਦੇ) 
- ਜਪੁ ੧, ੨੩੧੪ (5) 
ਹੋਵਨੁ - 
“ਸਤਿ ਹੋਵਨੁ ਮਨਿ ਲਗੈ ਨ ਰਾਤੀ। ? (ਹੋਣ) 
- ਗਉ ੫, ੯੮, ੨:੨ (185) 
(1) ਹੋਣ ਵਾਲੀ, ਆਵਸ਼ਕ 
“ਜੋ ਹੋਵਨੁ ਸੋ ਦੂਰਿ ਪਰਾਨੈ। ” (ਭਾਵ ਮੌਤ) 
- ਗਉ ੫. ਸੁਖ ੪, ੪:੪ (267) 
(2) ਹੋਣ, ਵੇਖੋ “ਹੋਵਨਾ” (2) 
(3) ਜੋ ਹੈ ਭਾਵ ਅਕਾਲ ਪੁਰਖ 
“ਹੋਵਨੁ ਕਉਰਾ ਅਨਹੋਵਨਾ ਮੀਠਾ ਬਿਖਿਆ ਮਹਿ ਲਪਟਾਇ ਜਰੇ। ”” 
- ਬਿਲਾ ੫, ੯੬, ੧੨ (823) 
(1) ਮੈਂ ਹੋਵਾਂ 
“ਸਿਧੁ ਹੋਵਾ ਸਿਧਿ ਲਾਈ ਰਿਧਿ ਆਖਾ ਆਉ।? 
- ਸਿਰੀ ੧, ੧, ੩੧ (14) 


ਹੋਰ ਰੂਪ: 
ਹੋਵਾਂ - 
“ਆਪਿ ਨ ਬੁਝਾ ਲੋਕ ਬੁਝਾਈ ਐਸਾ ਆਗੂ ਹੋਵਾਂ। ” 
- ਮਾਝ ੧, ਵਾਰ ੬ਸ, ੧, ੨:੩ (140) 


(2) ਹੋ ਸਕਦਾ ਹਾਂ 
“ਜਾ ਹਉ ਨਾਹੀ ਤਾ ਕਿਆ ਆਖਾ ਕਿਹੁ ਨਾਹੀ ਕਿਆ ਹੋਵਾ। ”” 
- ਮਾਝ ੧, ਵਾਰ ੬ਸ, ੧, ੨:੧(140) 


(1) ਹੁੰਦਾ 
“ਇਕਸੁ ਸੇਤੀ ਰਤਿਆ ਨ ਹੋਵੀ ਸੋਗ ਸੰਤਾਪੁ। ” 
- ਸਿਰੀ ੫, ੭੯, ੩:੩ (45) 
(2) ਹੋਵੇ 
“ਮੁਕਾਮੁ ਤਿਸ ਨੋ ਆਖੀਐ ਜਿਸ ਸਿਸਿ ਨ ਹੋਵੀ ਲੇਖੁ। ? 





978 


- ਸਿਰੀ ੧, ਅਸ ੧੭, ੭:੧ (64) 
“ਥਾਉ ਨ ਹੋਵੀ ਪਉਦੀਈ ਹੁਣਿ ਸੁਣੀਐ ਕਿਆ ਰੂਆਇਆ। ” (ਹੋਵੇ ਭਾਵ ਮਿਲੇ) 
- ਆਸਾ ੧, ਵਾਰ ੩:੪ (464) 
(3) ਹੋ ਸਕਦਾ 
“ਭਾਈ ਏਹੁ ਤਪਾ ਨ ਹੋਵੀ ਬਗੁਲਾ ਹੈ ਬਹਿ ਸਾਧ ਜਨਾ ਵੀਚਾਰਿਆ। ”? 
- ਗਉ ੪, ਵਾਰ ੩੦ਸ, ੪, ੧:੫ (315) 


“ਗਰਬੁ ਨ ਕੀਜੈ ਰੇਣ ਹੋਵੀਜੈ ਤਾ ਗਤਿ ਜੀਅਰੇ ਤੇਰੀ। ” 
- ਸੂਹੀ ੫, ਛੰਤ ੪, ੧:੫ (779) 


(1) ਜੇ ਹੋਏ 
“ਗਾਂਵੈ ਕੋ ਤਾਣੁ ਹੋਵੈ ਕਿਸੈ ਤਾਣੁ । ” 
- ਜਪੁ ੧, ੩੧੧ (1) 
“ਪੜਿਆ ਹੋਵੈ ਗੁਨਹਗਾਰੁ ਤਾ ਓਮੀ ਸਾਧੁ ਨ ਮਾਰੀਐ। ”” 
- ਆਸਾ ੧, ਵਾਰ ੧੨੧ (469) 
(2) ਹੁੰਦਾ ਹੈ/ਹੁੰਦੀ ਹੈ 
“ਸੁਣਿਐ ਹਾਥ ਹੋਵੈ ਅਸਗਾਹੁ । ” 
- ਜਪੁ ੧, ੧੧:੪ (3) 
(3) ਹੋ ਜਾਏ, ਹੋਏ 
“ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ। ? 
- ਗਉ ੧, ਸੋਹ ੧, ੩:੨ (12) 
“ਜਿਥੈ ਵਥੁ ਹੋਵੈ ਤਿਥਹੁ ਕੋਇ ਨ ਪਾਵੈ ਮਨਮੁਖ ਭਰਮਿ ਭੁਲਾਵਣਿਆ। ? (ਹੋਏ, ਹੈ) 
- ਮਾਝ ੩, ੧੪, ੭:੩ (117) 
(4) ਹੋਣ 
“ਤਿਸਹਿ ਪਰਾਪਤਿ ਰਤਨੁ ਹੋਇ ਜਿਸੁ ਮਸਤਕਿ ਹੋਵੈ ਭਾਗੁ । ” 
- ਸਿਰੀ ੫, ੭੮, ੩੩ (45) 
(5) ਹੋ (ਬਣ) ਜਾਂਦਾ ਹੈ 
“ਜਿਸੁ ਸਿਉ ਰਾਤਾ ਤੈਸੋ ਹੋਵੈ ਸਚੇ ਸਚਿ ਸਮਾਇਆ। ”? 
- ਸਿਰੀ ੩, ਅਸ ੧੮, ੫:੩ (65) 


“ਅਨਿਕ ਉਪਾਵ ਚਿਤਵੀਅਹਿ ਬਹੁਤੇਰੇ ਸਾ ਹੋਵੈ ਜਿ ਬਾਤ ਹੋਵੈਨੀ। ” 
- ਬਿਲਾ ੪, ੫, ੨:੧ (800) 


“ਸੂਰਬੀਰ ਵਰੀਆਮ ਕਿਨੈ ਨ ਹੋੜੀਐ। ” 


- ਗੂਜ ੫, ਵਾਰ ੧੫:੧ (522) 
“ਤੁਮ ਕਹੀਅਤ ਹੋ ਜਗਤ ਗੁਰ ਸੁਆਮੀ। ”? 
- ਜੈਤ ਰਵਿ, ੧, ੧੧ (710) 





979 


- ਸੋਰ ਕਬ, ੮, ੧:੧ (656) 


“ਤੂੰ ਬ੍ਰਹਮਨੁ ਮੈ ਕਾਸੀ ਕ ਜੁਲਾਹਾ ਮੋਹਿ ਤੋਹਿ ਬਰਾਬਰੀ ਕੈਸੇ ਕੈ ਬਨਹਿ। ” 
- ਰਾਮ ਕਬ, ੫. ੩੧ (970) 


(1) ਨੂੰ 
“ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ। ” 
- ਜਪੁ ੧, ੨੧:੧੪ (4) 
ਹੋਰ ਰੂਪ: 
ਕੰਉ - 
“ਦਿਨੁ ਰੈਣਿ ਜਿ ਪਭ ਕੰਉ ਸੇਵਦੇ ਤਿਨ ਕੈ ਸਦ ਬਲਿਹਾਰ। ”? 
- ਮਾਝ ੫. ਦਿਨ ੨੯ (137) 
“ਪਾਰਬ੍ਰਹਮੁ ਤਿਨ ਕੰਉ ਸੰਤੁਸਟੁ ਭਇਆ ਜੋ ਗੁਰ ਚਰਨੀ ਜਨ ਪਾਹਿ। ” (ਉਪਰ, 
ਤੇ) 
- ਵਡ ੪, ਵਾਰ ੧੬ਸ, ੩, ੧:੪ (592) 
(2) ਵਾਸਤੇ, ਲਈ 
“ਸਹਸ ਤਵ ਨੈਨ, ਨਨ ਨੈਨ ਹਹਿ ਤੋਹਿ ਕਉ ਸਹਸ ਤਵ ਮੂਰਤਿ ਨਨਾ ਏਕ ਤੋਹੀ। ” 
(ਤੇਰੇ ਵਾਸਤੇ) 
- ਧਨਾ ੧, ੩, ੨੧ (13) 
ਹੋਰ ਰੂਪ: 
ਕੰਉ - 
“ਹਰਿ ਦਰਸਨ ਕੰਉ ਮਨੁ ਲੋਚਦਾ ਨਾਨਕ ਪਿਆਸ ਮਨਾ। ”” 
- ਮਾਝ ੫. ਬਾਰਾ ੨੮ (137) 
(3) ਲੋ 
“ਸਾਧ ਸੰਗਤਿ ਕਉ ਵਾਰਿਆ ਜੀਉ ਕੀਆ ਕੁਰਬਾਣ। ”? 
- ਸਿਰੀ ੫, ੭੪, ੪੧ (43) 


“ਤਿਨਾ ਗੁਰਸਿਖਾ ਕੰਉ ਹਉ ਵਾਰਿਆ ਜੋ ਬਹਦਿਆ ਉਠਦਿਆ ਹਰਿ ਨਾਮੁ 
ਧਿਆਵਹਿ। ? 


- ਵਡ ੪ ਵਾਰ ੧੧:੫ (590) 
(4) ਦੇ 
“ਜਿਨ ਕਉ ਮਸਤਕਿ ਲਿਖਿਆ ਤਿਨ ਪਾਇਆ ਹਰਿ ਨਾਮੁ । ” 

- ਸਿਰੀ ੫, ੮੦, ੧:੩ (45) 





980 
ਕਉਸਕ ---- ਇਕ ਰਾਗ, ਇਹ “ਮਾਲਕਉਸਕ? ਰਾਗੁ ਦੇ ਅੱਠ ਪੁੱਤਰਾਂ ਵਿਚੋ ਇਕ ਮੰਨਿਆ ਜਾਂਦਾ 
ਹੈ। ਬਾਕੀ ਹਨ - ਮਾਰੂ, ਮਸਤ ਅੰਗ, ਮੇਵਾਰਾ, ਪ੍ਰਬਲ ਚੰਡ, ਉਭਾਰਾ, ਖਉਖਟ ਤੇ 


- ਰਾਗ ੧੨੦ (1430) 


“ਜਿਨਿ ਆਕਾਸ ਕੁਲਹ ਸਿਰਿ ਕੀਨੀ ਕਉਸੈ ਸਪਤ ਪਯਾਲਾ। ”” 
- ਭੈਰ ਨਾਮ, ੧, ੧੧ (1167) 


ਕਉਡੀਆਂ 
“ਕਉਡਾ ਡਾਰਤ ਹਿਰੈ ਜੁਆਰੀ। ”? 


- ਗੋਂਡ ਨਾਮ, ੨, ੩੨ (873) 


ਪੁਰਾਣੇ ਸਮੇ ਦਾ ਸਭ ਤੋ ਘੱਟ ਮੁਲ ਵਾਲਾ ਸਿੱਕਾ ਭਾਵ ਨਿਗੂਣੀ ਵਸਤੂ 
“ਹੀਂਰੈ ਜੈਸਾ ਜਨਮੁ ਹੈ ਕਉਡੀ ਬਦਲੈ ਜਾਇ। ”? 
- ਗਉ ੧, ੧੮, ੧:੨ (156) 
(1) ਕਿਹੜਾ/ਕਿਹੜੀ ਪ੍ਰਸ਼ਨ ਵਾਚਕ, ਹੋਰ ਵੇਖੋ “ਕਉਨ? 
“ਕੀਮਤਿ ਕਉਣ ਰਹੈ ਲਿਵ ਲਾਇ। ”? 
- ਗਉ ੧, ਅਸ ੬, ੫:੨ (223) 
“ਕਿਸੁ ਤੂੰ ਪੁਰਖੁ ਜੋਰੂ ਕਉਣ ਕਹੀਐ ਸਰਬ ਨਿਰੰਤਰ ਰਵਿ ਰਹਿਆ। ” 
- ਆਸਾ ੧, ੭, ੨੩੨ (350) 
ਹੋਰ ਰੂਪ: 
“ਕਉਣੁ ਸੁ ਮੁਕਤਾ ਕਉਣੁ ਸੁ ਜੁਗਤਾ। ” 
- ਮਾਝ ੫, ਅਸ ੩੬, ੧੧ (131) 
(2) ਕੀ 
“ਜੇ ਤੂੰ ਮੀਰ ਮਹੀਪਤਿ ਸਾਹਿਬੁ ਕੁਦਰਤਿ ਕਉਣ ਹਮਾਰੀ। ” (ਸਾਡੀ ਕੀ ਵਟਕ 
ਹੈ?) 
- ਬਸੰ ੧, ਅਸ ੮, ੭:੧ (1191) 
“ਹਮ ਨਾਨ ਨੀਚ ਤੁਮੇ ਬਡ ਸਾਹਿਬ ਕੁਦਰਤਿ ਕਉਣ ਬੀਚਾਰਾ । ”” 
- ਸਾਰ ੫, ਅਸ ੧, ੮:੧ (1235) 


ਵਿਸਰਿਆ ਜਿਨ੍ਹਾਂ ਨਾਮੁ ਤਿਨਾੜਾ ਹਾਲੁ ਕਉਣੁ। ” (ਉਨਾਂ ਦਾ ਕੀ ਹਾਲ ਹੋਣਾ 
ਹੈ/ਭਾਵ ਭੈੜਾ ਹਾਲ ਹੈ) 
- ਆਸਾ ੫, ੧੦੬, ੩੨ (397) 
(ਸੰ.) ਤਮਾਸ਼ਾ, ਖੇਡ, ਮਨੋਰੰਜਕ ਲੀਲਾ, ਹੋਰ ਵੇਖੋ “ਕਉਤਕੁ ? 
“ਕਉਤਕ ਕਰੈ ਰੰਗ ਅਪਾਰ। ” 





981 


- ਗਉਂ ੫. ਸੁਖ ੧੨, ੭:੮ (279) 


ਕਉਤਕਹਾਰ -- ਕਉਤਕ ਕਰਨ ਵਾਲਾ, ਲੀਲਾ ਰਚਨਹਾਰ 
“ਸੋਈ ਰਾਮੁ ਸਭੈ ਕਹਹਿ ਸੋਈ ਕਉਤਕਹਾਰ। ” 
- ਸਲੋ ਕਬ, ੧੯੦੦੨ (1374) 
ਕਉਤਕੁ ---- ਖੇਡ, ਲੀਲਾ 
“ਕਉਤਕੁ ਕਾਲੁ ਇਹੁ ਹੁਕਮਿ ਪਠਾਇਆ। ”” 
- ਮਾਰੂ ੫, ਸੋਲਾ ੧੦, ੯:੧ (1081) 


ਕੰਉਤਕੁ ---- ਤਮਾਸ਼ਾ ਕਰਨ ਵਾਲਾ 

“ ਜਾਂਚੈ ਘਰਿ ਲਛਿਮੀ ਕੁਆਰੀ ਚੰਦੁ ਸੂਰਜੁ ਦੀਵੜੇ ਕੰਉਤਕੁ ਕਾਲੁ ਬਪੁੜਾ ਕੋਟਵਾਲ 
ਸੁ ਕਰਾ ਸਿਰੀ। ” (1957 ਤੋ ਬਾਅਦ ਦੀਆਂ ਛਾਪਾਂ ਵਿਚ ਇਹ ਸ਼ਬਦ “ਕਉਸਕ ? 
ਹੀ ਹੈ) 

- ਮਲਾ ਨਾਮ, ੧, ੧:੩ (1292) 
ਕਉਤਕੀ, ਚੇਟਕੀ, ਲੋਕਾਂ ਨੂੰ ਤਮਾਸ਼ਾ ਵਿਖਾਣ ਵਾਲੇ 
“ਕਾਪੜੀ ਕਉਤੇ ਜਾਗੂਤਾ। ” 

- ਸਿਰੀ ੫, ੨੭, ੫੧੨ (71) 


(1) ਕਿਸ, ਕਿਹੜੇ, ਪੁਸਨਵਾਚਕ 
“ਅਵਰਿ ਜਤਨਿ ਕਹਹੁ ਕਉਨ ਕਾਜ । ”” 
- ਗਉਂ ੫, ੭੬, ੨:੩ (178) 
“ਬਿਰਥਾ ਕਹਉ ਕਉਨ ਸਿਉ ਮਨ ਕੀ। ” (ਕਿਸ ਨੂੰ) 
- ਆਸਾ ੧, ੧, ੧":੧ (411) 
(2) ਕਿਹੜੀ 
“ਕਉਨ ਬਸਤੁ ਆਈ ਤੇਰੈ ਸੰਗ। ”” 
- ਗਉ ੫. ਸੁਖ ੧੫, ੪:੭ (283) 
“ਤਿਸ ਕੀ ਮਹਿਮਾ ਕਉਨ ਬਖਾਨਉ। ” (ਕਿਹੜੀ ਵਡਿਆਈ ਕਰਾਂ) 
- ਗਉਂ ੫. ਸੁਖ ੧੭, ੭:੭ (286) 
(3) ਕਿਹੜਾ /(ਵਿਅਕਤੀ, ਜੀਵ) 
“ਤਬ ਨਰਕ ਸੁਰਗ ਕਹੁ ਕਉਨ ਅਉਤਾਰ। ” 
- ਗਉ ੫. ਸੁਖ ੨੧, ੨੪ (291) 
ਹੋਰ ਰੂਪ: 


ਕਉਨੁ - 
“ਏਕੋ ਪਵਨੁ ਕਹਾ ਕਉਨੁ ਰੋਤਿ। ”” 


- ਗਉ ੫, ੧੧੨, ੨:੨ (188) 
(4) ਕੀ (ਭਾਵ) 
“ਕਾਇਆ ਮਾਂਜਸਿ ਕਉਨ ਗੁਨਾਂ। ” (ਕੀ ਗੁਣ, ਕੀ ਲਾਭ?) 

- ਸੋਰ ਕਬ, ੮, ੧":੧ (656) 
ਹੋਰ ਰੂਪ: 





982 


ਕਉਨੁ - 
“ਕਉਨੁ ਕਰਮ ਮੇਰਾ ਕਰਿ ਕਰਿ ਮਰੈ। (ਕੀ ਲਾਭ ਹੈ, ਮੇਰਾ ਮੇਰਾ ਕਰਕੇ ਮਰਨ 
ਦਾ) 

- ਭੈਰ ਕਬ, ੧੦, ੧:੪ (1159) 
“ਜਬ ਜਮੁ ਆਇ ਸੰਘਾਰੈ ਪ੍ਰਾਨੀ ਤਬ ਤੁਮਰੋ ਕਉਨੁ ਹਵਾਲ। ”” 

- ਸਾਰ ੫, ੯੨, ੧੧੨ (1222) 
(5) ਕੌਣ, ਕੀ ਹੈ/ਕਰ ਸਕਦਾ ਹੈ ? 
“ਕਰਤਾ ਰਾਖੇ ਕੀਤਾ ਕਉਨੁ । ” 

- ਰਾਮ ੫, ੧੮, ੨:੧ (888) 


- ਬਿਲਾ ਕਬ, ੪, ੧":੧ (856) 


“ਪੰਡਿਤ ਰਾਜੇ ਭੂਪਤੀ ਆਵਹਿ ਕਉਨੇ ਕਾਮ। ” 


- ਸਲੋ ਕਬ, ੨੪੨ (1365) 


“ਅੰਮ੍ਰਿਤੁ ਨਾਮੁ ਜਾਨੈ ਕਰਿ ਕਉਰਾ। ” 
- ਗਉਂ ੫, ੮੨, ੩:੨ (180) 


ਕਉਰਾਇ --- ਕੌੜੀ ਹੋ ਜਾਂਦੀ ਹੈ 


“ਮੁਖਿ ਮੀਠੀ ਖਾਈ ਕਉਰਾਇ। ” 
- ਪ੍ਰਭਾ ੫, ਅਸ ੧, ੨:੩ (1347) 


ਕਉਰਾਪਨੁ --- ਕੁੜਿੱਤਨ, ਹੋਰ ਵੇਖੋ “ਕਉੜਤਣਿ 


“ਕਉਰਾਪਨੁ ਤਊ ਨ ਜਾਈ। ” 
-ਸੋਰ ਕਬ, ੮, ੨:੨ (656) 


(1) (ਸੰ.) ਕਮਲ ਵਿਚ ਰਹਿਣ ਵਾਲੀ, ਲਕਸ਼ਮੀ ਦਾ ਇਕ ਵਿਸ਼ੇਸ਼ਣ ਭਾਵ ਮਾਇਆ 
“ਪੀਛੇ ਲਾਗਿ ਚਲੀ ਉਠਿ ਕਉਲਾ। ” 

- ਗਉਂ ੫, ਅਸ ੧, ੬:੪ (235) 
“ਕਉਲਾ ਬਪੁਰੀ ਸੰਤੀ ਛਲੀ। ? 

- ਆਸਾ ੫, ੮੮, ੩:੪ (392) 
(2) (ਸੰ.) ਕਮਲ ਫੁੱਲ, ਹੋਰ ਵੇਖੋ “ਕਉਲੂ ” 
“ਅਲਿਪਤੁ ਰਹਉ ਜੈਸੇ ਜਲ ਮਹਿ ਕਉਲਾ। ” 

- ਆਸਾ ੫, ੫੪, ੧੨ (384) 
“ਭਵਰੁ ਤੁਮਾਰਾ ਇਹੁ ਮਨੁ ਹੋਵਉ ਹਰਿ ਚਰਣਾ ਹੋਹੁ ਕਉਲਾ। ” 

- ਗੂਜ ੫, ੪, ੪:੧ (496) 


ਕਉਲਾਰੁ ---- ਕਮਲ ਫੁੱਲਾਂ ਦਾ ਸਮੂਹ 


“ਤੁਝਹਿ ਪੇਖਿ ਬਿਗਸੈ ਕਉਲਾਰੁ । ” 
- ਆਸਾ ੫, ੭੪, ੨:੨ (389) 





੫ 


(1) ਕਮਲ ਫੁੱਲ, ਵੇਖੋ, “ਕਉਲਾ” (2) 
“ਕਉਲੁ ਤੂ ਹੈ ਕਵੀਆ ਤੂ ਹੈ ਆਪੇ ਵੇਖਿ ਵਿਗਸੁ । ” 
- ਸਿਰੀ ੧, ੨੫, ੪੨ (23) 


- ਗਉ ੫. ਛੰਤ ੪, ੪:੩ (249) 
(2) (ਅ. ਕੌਲ) ਬਚਨ 
“ਪੁਡੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ ਮੁਰਟੀਐ। ” 
- ਰਾਮ ਬਸ, ਵਾਰ ੨:੧੦ (967) 
ਕਉੜਤਣਿ --- ਕੁੜਿੱਤਨ, ਹੋਰ ਵੇਖੋ “ਕਉਰਾਪਨੁ ? 
“ਬਿੰਥੇ ਕਉੜਤਣਿ ਸਗਲ ਮਾਹਿ ਜਗਤਿ ਰਹੀ ਲਪਟਾਇ। ”” 
- ਗਉ ੫. ਵਾਰ ੧੧ਸ, ੫, ੨:੧ (320) 
ਹੋਰ ਰੂਪ: 
ਕਉੜਤਣੁ - 
“ਮਿਠਾ ਖਾਧਾ ਚਿਤਿ ਨ ਆਂਵੈ ਕਉੜਤਣੁ ਧਾਇ ਜਾਇ। ” 
- ਸਾਰ ੪, ਵਾਰ ੧੫ਸ, ੧, ੧੪ (1243) 
(1) ਕੌੜਾ, ਕੜਵਾ 
“ਮਿਠਾ ਕਰਿ ਕੈ ਖਾਇਆ ਕਉੜਾ ਉਪਜਿਆ ਸਾਦੁ। ”? 
- ਸਿਰੀ ੫, ੯੧, ੧:੧ (50) 


ਹੋਰ ਰੂਪ: 
ਕਉੜੀਆ - 
“ਸਭੇ ਵਸਤੂ ਕਉੜੀਆ ਸਚੇ ਨਾਉ ਮਿਠਾ। ”” 


- ਗਉ ੫. ਵਾਰ ੧੩:੧ (321) 
(2) ਅਸੁਖਾਵਾਂ, ਖਰਵਾ (ਬੋਲ) 
“ਬੋਲੈ ਕਉੜਾ ਜਿਹਬਾ ਕੀ ਫੂੜਿ। ” (ਖਰਵਾ, ਬੇਢਬਾ, ਅਸੁਖਾਵਾਂ) 
- ਆਸਾ ੫, ੯੬, ੧੨ (394) 
“ਕਉੜਾ ਕਿਸੈ ਨ ਲਗਈ ਸਭਨਾ ਹੀ ਭਾਨਾ। ”? 
- ਬਿਹਾ ੪, ਵਾਰ ੧੯:੪ (556) 
(3) ਦੁਖ (ਭਾਵ) 
“ਕਉੜਾ ਕੋਇ ਨ ਮਾਗੈ ਮੀਠਾ ਸਭ ਮਾਗੈ। ” 
- ਵਡ ੧, ਛੰਤ ੧, ੪:੨ (566) 
“ਕਉੜਾ ਹੋਇ ਪਤਿਸਟਿਆ ਪਿਆਰੇ ਤਿਸ ਤੇ ਉਪਜਿਆ ਸੋਗੁ। ? (ਦੁਖਦਾਈ ਹੋ ਕੇ 
ਨਿਕਲਿਆ) 
- ਸੋਰ ੫, ਅਸ ੨, ੩੨ (641) 
ਹੋਰ ਰੂਪ: 
ਕਉੜੇ - 
“ਖਿਨ ਮਹਿ ਕਉੜੇ ਹੋਇ ਗਏ ਜਿਤੜੇ ਮਾਇਆ ਭੋਗ। ” (ਦੁਖਦਾਇਕ) 





984 


- ਮਾਝ ੫, ਬਾਰਾ ੯:੪ (135) 
ਕਉੜੈ - 
“ਤਿਨਿ ਕਉੜੈ ਤਨਿ ਰੋਗੁ ਜਮਾਇਆ। ? (ਦੁਖਦਾਈ ਵਿਸ਼ੇ ਵਿਕਾਰਾਂ ਨੇ) 
- ਸਾਰ ੪, ਵਾਰ ੧੫ਸ, ੧, ੨੬ (1243) 


“ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ। ”” 

- ਗਉਂ ਕਬ, ੪੫, ੧:੨ (332) 
“ਫਿਰਿ ਫਿਰਿ ਫਾਹੀ ਫਾਸੈ ਕਊਆ। ” (ਕਾਂ ਦੀ ਬਿਰਤੀ ਵਾਲਾ ਜੀਵ) 

- ਰਾਮ ੧, ਉਅੰ ੩੯੧ (935) 


“ਕਈ ਜਨਮ ਭਏ ਕੀਟ ਪਤੰਗਾ । ? 
- ਗਉਂ ੫, ੭੨, ੧:੧ (176) 


(1) (ਸੰ.) ਕਸੈਲਾ, ਮਿਠਾ, ਸਲੂਣਾ, ਤਿਖਾ, ਕਸੈਲਾ, ਖੱਟਾ, ਕੌੜਾ, ਛੇ ਰਸਾਂ ਵਿਚੋ 
ਇਕ, ਵੇਖੋ “ਕਸਹਿ” “ਕਸੁ ? 
“ਰਸ ਕਸ ਆਪੁ ਸਲਾਹਣਾ ਏ ਕਰਮ ਮੇਰੇ ਕਰਤਾਰ। ” (ਇਥੇ “ਰਸ ਕਸ? 
ਮੁਹਾਵਰੇ ਵਜੋ ਆਇਆ ਹੈ, ਭਾਵ ਹੈ ਭੋਗ ਬਿਲਾਸ, ਖਟੇ ਮਿੱਠੇ ਰਸ ”) 
- ਸਿਰੀ ੧, ੪, ੧੨ (15) 
“ਜਾ ਤੁਧੁ ਭਾਂਵੈ ਤਾ ਹੋਵਹਿ ਰਾਜੇ ਰਸ ਕਸ ਬਹੁਤੁ ਕਮਾਵਹਿ। ” (ਰੰਗ-ਰਲੀਆਂ, 
ਐਸ਼) 
- ਮਾਝ ੧, ਵਾਰ ੧ਪਸ, ੧, ੧:੪ (145) 
(2) ਕਿਉ 
““ਬਿਧਵਾ ਕਸ ਨ ਭਈ ਮਹਤਾਰੀ। ” (ਕਿਉ ਨਾ) 
- ਗਉ ਕਬ, ੨੫, ੧:੨ (328) 


(3) ਕਿਵੇ, ਕਿਸ ਤਰ੍ਹਾਂ 
“ਰਾਮ ਕਹਤ ਜਨ ਕਸ ਨ ਤਰੇ । ? 


- ਗਉ ਨਾਮ, ੧, ੧":੨ (345) 
(4) ਕੋਈ 
“ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ। ”? 

- ਤਿਲੰ ੧, ੧, ੨:੧ (721) 
ਮਥਰਾ ਦੇ ਰਾਜੇ ਉਗ੍ਸੈਨ ਦਾ ਪੁੱਤਰ ਤੇ ਕ੍ਰਿਸ਼ਨ ਜੀ ਦਾ ਮਾਮਾ, ਇਕ ਅਤਿਆਚਾਰੀ 
ਦੈਤ ਰਾਜਾ ਜੋ ਕ੍ਰਿਸ਼ਨ ਜੀ ਨਾਲ ਯੁੱਧ ਕਰਦਾ ਮਰ ਗਿਆ, ਹੋਰ ਵੇਖੋ “ਕੰਸੁ 
“ਕੇਸੀ ਕੰਸ ਮਥਨੁ ਜਿਨਿ ਕੀਆ। ? 

- ਗੋਂਡ ਨਾਮ ੫, ੪:੧ (874) 

ਕਸਉਟੀ ---- ਪਰਖ, ਪਰੀਖਿਆ, ਹੋਰ ਵੇਖੋ “ਕਸਵਟੀ ” 
“ਕਬੀਰ ਕਸਉਟੀ ਰਾਮ ਕੀ ਝੂਠਾ ਟਿਕੈ ਨ ਕੋਇ। ” 
- ਰਾਮ ੩, ਵਾਰ ੪ਸ, ਕਬ, ੧:੧ (948) 


“ਕਸ? ਨਾਲ, ਕਸੈਲੇ ਰਸ/ਭੋਗ ਬਿਲਾਸ ਨਾਲ 





ਵਨ 


“ਮਨ ਬਚ ਕੂਮ ਰਸ ਕਸਹਿ ਲੁਭਾਨਾ। ” 
- ਆਸਾਂ ਰਵਿ, ੬, ੨੧ (487) 


“ਤੇ ਦਿਨ ਸੰਮਲੁ ਕਸਟ ਮਹਾ ਦੁਖ ਅਬ ਚਿਤੁ ਅਧਿਕ ਪਸਾਰਿਆ। ” 
- ਸਿਰੀ ਬੇਣੀ, ੧, ੧:੩ (93) 
“ਕਾਟੇ ਕਸਟ ਪੂਰੇ ਗੁਰਦੇਵ। ” 
- ਗਉਂ ੫, ੧੨੭, ੧":੧ (191) 
-<-- ਇਕ ਖਾਸ ਜਾਤੀ ਦੇ ਹਿਰਨ ਦੀ ਨਾਭ ਵਿਚੋਂ ਪ੍ਰਾਪਤ ਹੋਣ ਵਾਲਾ ਸੁਗੰਧੀ ਵਾਲਾ ਇਕ 
ਦੁਵ ਪਦਾਰਥ 
“ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ । ” 
- ਸਿਰੀ ੧, ੧, ੧:੨ (14) 
ਹੋਰ ਰੂਪ: 
ਕਸਤੂਰੀ - 
“ਕਸਤੂਰੀ ਕੈ ਭੋਲੜੇ ਗੰਦੇ ਡੂੰਮਿ ਪਈਆਸੁ । ” 
- ਸਿਰੀ ੪, ਵਾਰ ੧੫ਸ, ੫, ੨:੨ (89) 
(ਸੰ.) - ਖਿਚਣਾ ਕਸਣ ਵਾਲੀਆਂ, ਖਿਚਣ ਵਾਲੀਆਂ, ਖਿਚ ਕੇ, ਘੁੱਟ ਕੇ ਬੰਨਣ ਵਾਲੀ 
ਰੱਸੀ/ਧਾਗਾ 


“ਕਸਨਿ ਬਹਤਰਿ ਲਾਗੀ ਤਾਹਿ। ” 
- ਬਸੰ ਕਬ, ੬, ੧:੪ (1194) 


“ਪਾਵਨ ਨਾਮੁ ਜਗਤਿ ਮੈ ਹਰਿ ਕੋ ਸਿਮਰਿ ਸਿਮਰਿ ਕਸਮਲ ਸਭ ਹਰੁ ਰੇ। ? 
- ਗਉਂ ੯, ੯, ੧:੨ (220) 


ਹੋਰ ਰੂਪ: 
ਕਸੰਮਲ - 
“ਝਰਹਿ ਕਸੰਮਲ ਪਾਪ ਤੇਰੇ ਮਨੂਆ। ” 


- ਗਉਂ ੫, ਬਾਅ ੨੫:੫ (255) 
ਕਸਮਲਾ - 
“ਆਨਦਾ ਗੁਨ ਗਾਇ ਮੰਗਲ ਕਸਮਲਾ ਮਿਟਿ ਜਾਹਿ ਪਰੇਰੈ । ” 

- ਕਾਨ ੫, ੧੬, ੧੧ (1301) 


(ਸੰ. , ਰਗੜਨ ਵਾਲਾ) ਕਸੌਟੀ, ਉਹ ਖਾਸ ਪ੍ਰਕਾਰ ਦਾ ਪੱਥਰ ਜਿਸ ਉਪਰ ਸੋਨੇ ਨੂੰ 
ਰਗੜ ਕੇ ਪਰਖਿਆ ਜਾਂਦਾ ਹੈ; ਪਰਖ 
“ਮਨੁ ਸਚ ਕਸਵਟੀ ਲਾਈਐ ਤੁਲੀਐ ਪੂਰੈ ਤੋਲਿ। ” 
- ਸਿਰੀ ੧, ੨੧, ੧੨ (22) 
ਕਸਾਇਣਿ --- ਬੁਚੜ/ਕਸਾਈ ਦੀ ਪਤਨੀ 
“ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰ ਨਿੰਦਾ ਘਟ ਚੂਹੜੀ ਮੁਠੀ ਕ੍ਰੋਧਿ 
ਚੰਡਾਲਿ। ” 





986 


- ਸਿਰੀ ੪, ਵਾਰ ੨੦ਸ, ੧, ੧:੧ (91) 


(1) (ਅ. “ਕਸਾਈ”) ਬੁਚੜ, ਜਾਨਵਰਾਂ ਨੂੰ ਬਧ ਕਰਨ ਵਾਲਾ 
“ਜਗਤੁ ਪਸੁ ਅਹੰ ਕਾਲੁ ਕਸਾਈ। ” 
੍‌੍ - ਰਾਮ ੧, ਓਅੰ ੧੮:੫ (932) 
(2) ਖਿਚੀ ਹੋਈ, ਆਕਰਸ਼ਤ 
“ਸਾ ਧਨ ਸਬਦਿ ਸੁਹਾਈ ਪ੍ਰੇਮ ਕਸਾਈ ਅੰਤਰਿ ਪ੍ਰੀਤਿ ਪਿਆਰੀ। ”” 
- ਵਡ ੩, ਛੰਤ, ੧, ੧:੫ (567) 
ਹੋਰ ਰੂਪ: 
ਕਸਾਈਆਂ - 
“ਅਖੀ ਪ੍ਰੇਮ ਕਸਾਈਆਂ ਜਿਉ ਬਿਲਕ ਮਸਾਈ ਰਾਮ। ” 
- ਬਿਲਾ ੪, ਛੰਤ ੨, ੩:੨ (845) 


ਕਸਾਏ - 
“ਹਰਿ ਕੀ ਪ੍ਰੀਤਿ ਤਿਨ ਉਪਜੀ ਹਰਿ ਪ੍ਰੇਮ ਕਸਾਏ। ” 
੍‌੍ - ਗੂਜ ੩, ਵਾਰ ੧੧:੨ (513) 
(3) ਨਿਰਦਈ, ਜ਼ਾਲਮ 
“ਪ੍ਰੇਮ ਬਿਛੋਹਾ ਕਰਤ ਕਸਾਈ । ”” 
- ਸ਼ੂਹੀ ੫, ੪੦, ੨:੧ (745) 
(ਅ. ਕਸਾਬ) ਕਸਾਈ, ਮਾਸ ਕਟਣ ਵਾਲਾ 
“ਮਹਾ ਕਸਾਬਿ ਛੁਰੀ ਸਟਿ ਪਾਈ। ”” 
- ਰਾਮ ੫, ੫੦, ੨੨ (898) 
(1) ਖਿਚ/ਘਸਾ ਕੇ 
“ਕਸਿ ਕਸਵਟੀ ਲਾਈਐ ਪਰਖੇ ਹਿਤੁ ਚਿਤੁ ਲਾਇ। ”? 
- ਸਿਰੀ ੧, ਅਸ ੭, ੪੧ (57) 
“ਡੋਲੁ ਬਧਾ ਕਸਿ ਜੇਵਰੀ ਆਕਾਸਿ ਪਤਾਲਾ। ”! (ਕਸ ਕੇ) 
- ਗਉਂ ੧, ਅਸ ੧੭, ੬:੨ (228) 


ਹੋਰ ਰੂਪ: 
ਕਸੀਐ - 
“ਕੰਚਨ ਕਾਇਆ ਕਸੀਐ ਵੰਨੀ ਚੜੇ ਚੜਾਉ। ” (ਖਿਚ/ਕਸ ਪੈਦੀ ਹੈ) 
- ਮਾਝ ੧, ਵਾਰ ੧੮ਸ, ੨, ੧:੭ (146) 


(2) ਕਸਵਟੀ ਤੇ ਲਾ ਕੇ, ਪਰਖ ਕੇ 
“ਆਪੇ ਕਿਸ ਹੀ ਕਸਿ ਬਖਸੇ ਆਪੇ ਦੇ ਲੈ ਭਾਈ ਹੇ। ” 
- ਮਾਰੂ ੧, ਸੋਲ ੧, ੮:੩ (1021) 
(ਫਾ. ਕਸ਼ੀਦਾ) ਖਿਚਿਆਂ/ਲਕੀਰਿਆ ਹੋਇਆ, ਸੂਈ ਧਾਗੇ ਨਾਲ ਕਢਿਆ ਹੋਇਆ। 
“ਕਢਿ ਕਸੀਦਾ ਪਹਿਰਹਿ ਚੋਲੀ ਤਾਂ ਤੁਮ ਜਾਣਹੁ ਨਾਰੀ। ? 
- ਬਸੰ ੧, ੧੦, ੨੧ (1171) 





9687 


(1) ਕਢੀ ਹੋਈ (ਰਸ) (ਭਾਵ) 
“ਰਸੁ ਕਸੁ ਟਟਰਿ ਪਾਈਐ ਤਪੈ ਤੈ ਵਿਲਲਾਇ। ” 
- ਮਾਝ ੧, ਵਾਰ ੧੧ਸ, ੧, ੨:੩ (143) 
(2) ਕਿਕਰ ਦੇ ਸੱਕ 
“ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਂਵੈ ਕਰਿ ਕਰਣੀ ਕਸੁ ਪਾਈਐ। ” 
- ਆਸਾ ੧, ੩੮, ੧:੧ (360) 
(3) (ਸੰ.) ਦੁੱਖ, ਪੀੜਾ 
“ਦੁਮ ਸਪੂਰ ਜਿਉਂ ਨਿਵੈ ਖੰਵੈ ਕਸੁ ਬਿਮਲ ਬੀਚਾਰਹ। ” 
- ਸਵ ੨, ੬:੨ (1392) 


ਇਕ ਅਤਿਆਚਾਰੀ ਰਾਜਾ, ਕ੍ਰਿਸ਼ਨ ਜੀ ਦਾ ਮਾਮਾ, ਵੇਖੋ “ਕੰਸ? 
“ਕੰਸੁ ਕੇਸੁ ਚਾਂਡੂਰੁ ਨ ਕੋਈ। ” 
- ਗਉ ੧, ਅਸ ੯, ੧੧:੧ (225) 


- ਮਾਰੂ ੩, ਵਾਰ ਪਸ, ੧, ੧:੧ (1088) 


(1) (ਸੰ.) ਗੂੜੇ ਸ਼ੋਖ ਲਾਲ ਰੰਗ ਦਾ ਇੱਕ ਫੁੱਲ ਜੋ ਛੇਤੀ ਫਿੱਕਾ ਪੈ ਜਾਂਦਾ ਹੈ 
“ਕੁੜਾ ਰੰਗੁ ਕਸੁੰਭ ਕਾ ਬਿਨਸਿ ਜਾਇ ਦੁਖੁ ਰੋਇ। ”” 
੍‌੍ - ਸਿਰੀ ੩, ੩੭, ੩:੩ (28) 
“ਜੈਸਾ ਰੰਗੁ ਕਸੁੰਭ ਕਾ ਮਨ ਬਉਰਾ ਰੇ ਤਿਉ ਪਸਰਿਓ ਪਾਸਾਰੁ। ”? 
- ਗਉ ਕਬ, ੫੭, ੩:੨ (336) 
(2) ਮਾਇਆ (ਭਾਵ) 
“ਪੇਖਿ ਪੇਖਿ ਰੇ ਕਸੁੰਭ ਕੀ ਲੀਲਾ ਰਾਚਿ ਮਾਚਿ ਤਿਨਹੂੰ ਲਉ ਹਸੂਆ। ” (ਮਾਇਆ 
ਦੀ ਖੇਡ) 
- ਗਉ ੫. ੧੨੭", ੨੨੧ (206) 
(3) ਕਚਾ, ਛੇਤੀ ਫਿਕਾ ਪੈ ਜਾਣ ਵਾਲਾ (ਭਾਵ) 
“ਏਹੁ ਮਾਇਆ ਰੰਗੁ ਕਸੁੰਭ ਖਿਨ ਮਹਿ ਲਹਿ ਜਾਵਣਾ। ” 
- ਸੋਰ ੪, ਵਾਰ ੬:੨ (645) 
ਕਸੁੰਭੜੈ ---- ਅਗਨੀ ਦੀ ਲਾਟਾਂ ਵਰਗੇ ਸ਼ੋਖ ਲਾਲ ਰੰਗ ਦਾ ਇਕ ਫੁੱਲ ਭਾਵ ਸੰਸਾਰਿਕ ਐਸਵਰਜ਼ ਦੇ 
ਸਾਜ਼ ਸਮਾਨ ਨੂੰ 
“ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ। ”” 
- ਸੂਹੀ ਫਰ, ੨, ੧":੧ (794) 


ਗੂੜੇ ਸ਼ੋਖ ਲਾਲ ਰੰਗ ਦਾ ਫੁਲ ਜਿਸ ਦਾ ਰੰਗ ਕੱਚਾ ਹੁੰਦਾ ਹੈ, ਵੇਖੋ “ਕਸੁੰਭ”, ਭਾਵ ਹੈ 
ਮਾਇਕ ਪਦਾਰਥਾਂ ਦੇ ਓਪਰੇ ਸੁਖ ਅਨੰਦ 
“ਮਨਮੁਖ ਨਾਮ ਵਿਹੂਣਿਆ ਰੰਗੁ ਕਸੁੰਭਾ ਦੇਖਿ ਨ ਭੁਲੁ। ” 

- ਸਿਰੀ ੪, ਵਾਰ ਦਸ, ੩, ੨:੧ (85) 





988 


“ਮਨਮੁਖੁ ਰੰਗੁ ਕਸੁੰਭੁ ਹੈ ਕਚੂਆ ਜਿਉ ਕੁਸਮ ਚਾਰਿ ਦਿਨ ਚਾਗਾ। ” 
- ਮਾਲੀ ੪, ੪, ੨੯੧ (985) 


“ਮਿਤ ਪਿਆਰਾ ਨਾਨਕ ਜੀ ਮੈ ਛਡਿ ਗਵਾਇਆ ਰੰਗਿ ਕਸੁੰਭੈ ਭੁਲੀ। ” (ਮਾਇਕ 
ਪਦਾਰਥਾਂ ਦੇ ਕਚੇ) 
- ਰਾਮ ੫. ਵਾਰ ੧੩ਸ, ੫. ੧:੧ (963) 
ਕਸੁੰਭਾਇਲੇ -- ਕਸੁੰਭੇ ਵਰਗੇ ਰੰਗ ਨਾਲ ਭਾਵ ਮਾਇਆ ਨਾਲ 
“ਫਾਕਿਓ ਮੀਨ ਕਪਿਕ ਕੀ ਨਿਆਈ ਤੂ ਉਰਝਿ ਰਹਿਓ ਕਸੁੰਭਾਇਲੇ । ” 
- ਗੋਂਡ ੫, ੨, ੧:੧ (862) 


- ਮਾਝ ੧, ਵਾਰ ੧੩ਸ, ੧, ੫੧ (144) 


“ਕੂੜੁ ਅਮਾਵਸ ਸਚੁ ਚੰਦੁਮਾ ਦੀਸੈ ਨਾਹੀ ਕਹ ਚੜਿਆ। ” 
- ਮਾਝ ੧, ਵਾਰ ੧੬ਸ, ੧, ੧੨ (145) 
(2) ਕਿਉਂ 
“ਮਨ ਮੂਰਖ ਕਹ ਕਰਹਿ ਪੁਕਾਰ। ” 
- ਗਉ ੫, ਬਾਅ ੪੧:੪ (258) 
“ਗੁਰ ਚਰਣ ਲਾਗਿ ਹਮ ਬਿਨਵਤਾ ਪੂਛਤ ਕਹ ਜੀਉ ਪਾਇਆ। ” (ਕਾਹਦੇ ਲਈ) 
- ਆਸਾ ਕਬ, ੧, ੧:੧ (475) 
(3) ਕਿਵੇਂ 
“ਏਕ ਨਾਮ ਬਿਨੁ ਕਹ ਲਉ ਸਿਧੀਆ। ”” 
- ਗਉ ੫, ਬਾਅ ੪੩੨੨ (259) 
(4) ਕਿਸ 
“ਪਾਪ ਪੁੰਨ ਤਬ ਕਹ ਤੇ ਹੋਤਾ। ” 
- ਗਉ ੫, ਸੁਖ ੨੧, ੧:੨ (290) 


“ਜਗੁ ਰੋਗੀ ਕਹ ਦੇਖਿ ਦੇਖਾਉ। ” (ਕਿਸ ਨੂੰ) 


- ਬਸੰ ੧, ਅਸ ੪, ੪:੩ (1189) 
(5) ਕੀ 
“ਕਹਾ ਕਰਉ ਜਾਤੀ ਕਹ ਕਰਉ ਪਾਤੀ। ” 

- ਆਸਾ ਨਾਮ, ੩, ੧":੧ (485) 
“ਬੇਦ ਕਤੇਬ ਕਰਹਿ ਕਹ ਬਪੁਰੇ ਨਹ ਬੂਝਹਿ ਇਕ ਏਕਾ। ”” 

- ਭੈਰ ੧, ਅਸ ੧, ੬:੨ (1153) 
(6) ਕਦੇ 
“ਕਹ ਫੂਲਹਿ ਆਨੰਦ ਬਿੰਖੈ ਸੋਗ ਕਬ ਹਸਨੋ ਕਬ ਰੋਈਐ। ”” 

- ਦੇਵ ੫, ੨, ੧੧ (528) 

(7) ਕਿਤੇ 
“ਆਪੇ ਹੀ ਰਾਜਨੁ ਆਪੇ ਹੀ ਰਾਇਆ ਕਹ ਕਹ ਠਾਕੁਰੁ ਕਹ ਕਹ ਚੇਰਾ। ” 





989 


- ਬਿਲਾ ੫, ੧੧੭, ੧੨ (827) 
(8) ਦੀ 
“ਨਹ ਚਿੰਤਾ ਮਾਤ ਪਿਤ ਭਾਤਹ ਨਹ ਚਿੰਤਾ ਕਛੁ ਲੋਕ ਕਹ । ? 
- ਸਸ ੫, ੧੫੯੧ (1355) 
(9) ਨੂੰ 
- ਸਸ ੫, ੬੬੧ (1360) 


(1) ਮੈਂ ਕਹਾਂ 
“ਕਿਆ ਕਹਉ ਸੁਣਉ ਸੁਆਮੀ ਤੂੰ ਵਡ ਪੁਰਖੁ ਸੁਜਾਣਾ। ” 
- ਸਿਰੀ ੫, ੯੬, ੧੧੨ (51) 
“ਗੁਰ ਸੇਵਾ ਭਉਜਲੁ ਤਰੀਐ ਕਹਉ ਪੁਕਾਰੀਆ। ” (ਮੈ ਪੁਕਾਰ ਕੇ ਕਹਿੰਦਾ ਹਾਂ) 
- ਗਉਂ ੫, ਅਸ ੧੨, ੮:੨ (241) 


“ਤੈ ਗੁਨ ਮਾਈ ਮੋਹਿ ਆਈ ਕਹੰਉ ਬੇਦਨ ਕਾਹਿ। ”” 
- ਮਲਾ ੫, ੨੪, ੧:੧ (1272) 
ਕਹਉ - 
“ਕਹਉ ਕਹਾ ਯਿਆ ਮਨ ਬਉਰੇ ਕਉ ਇਨ ਸਿਉ ਨੇਹੁ ਲਗਾਇਓ। ”” 
- ਸੋਰ ੯, ੯, ੨੧੧ (633) 
(2) ਕਿਸੇ ਕੋਲੋਂ ਵੀ 
“ਉਚਾ ਉਚਉ ਆਖੀਐ ਕਹਉ ਨ ਦੇਖਿਆ ਜਾਇ। ” 
- ਸਿਰੀ ੧, ਅਸ ੩, ੮:੧ (55) 
(3) ਕਹੇ, ਆਖੇ 
“ਕੋਈ ਭਲਾ ਕਹਉ ਭਾਵੈ ਬੁਰਾ ਕਹਉ ਹਮ ਤਨੁ ਦੀਓ ਹੈ ਢਾਰਿ।”” 
- ਦੇਵ ੪, ੪, ੧੨ (528) 


ਕਹਸਨਿ ---- ਕਹਿਣ/ਆਖਣਗੇ 


“ਜਿਤੁ ਦਿਨਿ ਦੇਹ ਬਿਨਸਸੀ ਤਿਤੁ ਵੇਲੈ ਕਹਸਨਿ ਪ੍ਰੇਤੁ । ”” 
- ਮਾਝ ੫, ਬਾਰਾ ੭:੩ (134) 


“ਜਮ ਦੁਆਰ ਜਬ ਪੂਛਸਿ ਬਵਰੇ ਤਬ ਕਿਆ ਕਹਸਿ ਮੁਕੰਦਾ। ” 
- ਆਸਾ ਕਬ, ੨੬, ੧":੨ (482) 
(1) ਆਖਿਆਂ, ਆਖਦਿਆਂ 
“ਅਸੰਖ ਕਹਹਿ ਸਿਰਿ ਭਾਰੁ ਹੋਇ। ” 
- ਜਪੁ ੧, ੧੯੩ (4) 
ਹੋਰ ਰੂਪ: 


ਆਖਹੁ - 
“ਭਾਈ ਰੇ ਰਾਮੁ ਕਹਹੁ ਚਿਤੁ ਲਾਇ। ” (ਆਖੋ, ਕਹੋ, ਸਿਮਰੋ) 





990 


- ਸਿਰੀ ੧, ੨੩, ੧":੧ (22) 
“ਸਚੁ ਕਹਹੁ ਸਚੈ ਘਰਿ ਰਹਣਾ। ” (ਬੋਲੋ) 
- ਮਾਰੂ ੧, ਸੋਲਾ ੨੦, ੧:੧ (1040) 
(2) ਆਖਦੇ/ਕਹਿੰਦੇ ਹਨ 
“ਵੇਦ ਕਹਹਿ ਵਖਿਆਣ ਅੰਤੁ ਨ ਪਾਵਣਾ। ” 
- ਮਾਝ ੧, ਵਾਰ ੨੧:੨ (148) 
“ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ। ” (ਆਖਦਾ/ਕਹਿੰਦਾ ਹੈ/ਆਖੇ/ ਕਹੇ) 
- ਭੈਰ ੫, ੧, ੩੧੨ (1136) 
(3) ਆਖਣ, ਕਹਿਣ 
“ਕਿਸ ਕਉ ਕਹਹਿ ਸੁਣਾਵਹਿ ਕਿਸ ਕਉ ਕਿਸੁ ਸਮਝਾਵਹਿ ਸਮਝਿ ਰਹੇ। ” 
- ਆਸਾ ੧, ੧੭, ੧੧ (353) 
(4) ਆਖਦਾ/ਕਹਿੰਦਾ ਹੈ 
“ਜੋ ਤੂੰ ਕਹਹਿ ਸੁ ਕਾਰ ਕਮਾਵਾ। ” 
- ਆਸਾ ੫. ੧, ੪੩ (370) 
(5) ਜੇ ਆਖੇ 
“ਕਹਹਿ ਤ ਧਰਣਿ ਇਕੋਡੀ ਕਰਉ।” 
- ਭੈਰ ਨਾਮ, ੧੦, ੧੭:੧ (1166) 


(1) ਆਖੋ, ਕਹੋ, ਵੇਖੋ “ਕਹਹਿ” (1) 
(2) ਦਸੋ 
“ਤੀਨਿ ਭਵਨ ਮਹਿ ਏਕੋ ਜੋਗੀ ਕਹਹੁ ਕਵਨੁ ਹੈ ਰਾਜਾ। ” 
- ਸਿਰੀ ਕਬ, ੩, ੩:੨ (92) 
(3) ਹੁਕਮ ਕਰੋ, ਆਦੇਸ਼ ਦਿਓ 
“ਜੋ ਤੁਮ ਕਹਹੁ ਸੋਈ ਮੋਹਿ ਕਰਨਾ। ”” 
- ਗਉਂ ੫, ੮੭, ੨:੨ (181) 


(1) ਕਹਿਣੇ, ਆਖਣੇ 
“ਜੋ ਤਿਸੁ ਭਾਵਹਿ ਸੇ ਭਲੇ ਹੋਰਿ ਕਿ ਕਹਣ ਵਖਾਣ। ” 
- ਸਿਰੀ ੧, ੪, ੩:੩ (15) 
(2) ਕਥਨ, ਬਚਨ, ਗਲਾਂ 
“ਜਿਨੀ ਨਾਮੁ ਵਿਸਾਰਿਆ ਕੁੜੈ ਕਹਣ ਕਹੰਨਿ। ? 
੍‌੍ - ਬਿਲਾ ੪, ਵਾਰ ੧੨ਸ, ੩, ੧:੧ (854) 
“ਆਤਮ ਰਤ ਸੰਗੂਹਣ ਕਹਣ ਅੰਮ੍ਰਿਤ ਕਲ ਢਾਲਣ। ” (ਕਥਨ) 
- ਸਵ ੨, ੫:੪ (1391) 
ਹੋਰ ਰੂਪ: 
ਕਹਣਾ - 
“ਕਹਣਾ ਹੈ ਕਿਛੁ ਕਹਣੁ ਨ ਜਾਇ। ” ਕਥਨ ਹੈ (ਨਾਮ ਮਾਤਰ) 
- ਗਉ ੧, ੩, ੧":੧ (152) 


ਕਹਣੁ - 
“ਤਾ ਮੈ ਕਹਿਆ ਕਹਣੁ ਜਾ ਤੁਝੈ ਕਹਾਇਆ। ” (ਬਚਨ, ਭਾਵ ਸਿਫਤ ਸਲਾਹ) 





ਰਾ 


- ਵਡ ੧, ਛੰਤ, ੧, ੨੧ (566) 
“ਕਹਣੁ ਕਹੈ ਸਭੁ ਕੋਇ ਕੇਵਡੁ ਆਖੀਐ। (ਕਥਨ ਭਾਵ ਕਥਾ) 
- ਧਨਾ ੧, ਛੰਤ ੧, ੪:੧ (688) 
“ਤੈ ਸਹ ਪਾਸਹੁ ਕਹਣੁ ਕਹਾਇਆ। ” (ਬੋਲ ਅਖਵਾਇਆ 
- ਸਾਰ ੪, ਵਾਰ ੧੫ਸ, ੧, ੨੪ (1243) 
“ਕਹਿ ਕਹਿ ਕਹਣੁ ਕਹੈ ਸਭੁ ਕੋਇ। ? (ਮੁਹਾਵਰਾ - ਫੜ ਮਾਰਨਾ) 
- ਮਲਾ ੩, ਅਸ ੩. ੫੯੧ (1277) 
ਕਹਣੈ - 
“ਕਹਣੈ ਹਾਥ ਨ ਲਭਈ ਸਚਿ ਟਿਕੈ ਪਤਿ ਪਾਇ। ” (ਕਹਣਿ/ਗਲਾਂ ਨਾਲ) 
- ਸਿਰੀ ੧, ਅਸ ੧੩, ੫:੨ (61) 
“ਕਹਣੈ ਕਥਨਿ ਨ ਪਾਇਆ ਜਾਇ। ”” (ਗੱਲਾਂ ਨਾਲ) 
- ਆਸਾ ੩, ੪੩, ੩:੩ (362) 
(3) ਆਖਣ/ਕਹਿਣ, ਹੋਰ ਵੇਖੋ “ਕਹਨੁ ? 
“ਕਥਨ ਕਹਣ ਕਉ ਸੋਝੀ ਨਾਹੀ ਜੋ ਪੇਖੈ ਤਿਸੁ ਬਣਿ ਆਵੈ । ” 
- ਰਾਮ ੫, ੪, ੨੩੨ (883) 


ਹੋਰ ਰੂਪ: 
ਕਹਣਾ - 
“ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ। ” (ਆਖਣਾ) 
- ਜਪੁ ੧, ੫੩੯ (2) 
“ਕਹਣਾ ਕਿਛੂ ਨ ਜਾਵਈ ਜਿਸੁ ਭਾਵੈ ਤਿਸੁ ਦੇਇ। ” (ਆਖਿਆ) 


- ਸਿਰੀ ੩, ੪੨, ੪੧੨ (30) 
“ਪਾਰਬ੍ਰਹਮੁ ਜੋ ਸਦ ਹੀ ਸੇਵੈ ਸੋ ਗੁਰ ਮਿਲਿ ਨਿਹਚਲੁ ਕਹਣਾ। ” (ਆਖਿਆ ਜਾਂਦਾ 
ਹੈ, ਕਹਾਉਂਦਾ ਹੈ) 
- ਮਾਝ ੫, ੫੦, ੧:੩ (109) 
“ਜੋ ਦੇਇ ਸਹਣਾ ਮਨਹਿ ਕਹਣਾ ਆਖਿ ਨਾਹੀ ਵਾਵਣਾ। ” (ਆਖਣਾ ਭਾਵ 
ਸਮਝਾਣਾ) 
- ਵਡ ੧, ਛੰਤ ੧, ੩:੫ (566) 
ਕਹਣਿ - 
“ਅੰਤੁ ਨ ਸਿਫਤੀ ਕਹਣਿ ਨ ਅੰਤੁ । ” 
- ਜਪੁ ੧, ੨੪੧੧ (5) 
“ਕੀਮਤਿ ਕਿਨੈ ਨ ਪਾਈਆ ਕਹਣਿ ਨ ਵਡਾ ਹੋਇ। ” (ਆਖਣ ਨਾਲ) 
- ਸਿਰੀ ੧, ੩, ੩੨ (15) 
“ਰਾਮੁ ਨ ਕਬਹੂ ਚੇਤਿਓ ਹੁਣਿ ਕਹਣਿ ਨ ਮਿਲੈ ਖੁਦਾਇ। ” (ਆਖਣਾ) 
- ਆਸਾ ੧, ਅਸ ੧੧, ੬੩ (417) 
ਕਹਣੁ - 
“ਕਹਣੁ ਨ ਜਾਈ ਤੇਰੀ ਤਿਲੁ ਵਡਿਆਈ। ” (ਆਖੀ/ਕਹੀ) 


- ਆਸਾ ੧, ਸੋਦ ੨, ੨੪ (9) 





ਡੀ 


“ਰਈਅਤਿ ਰਾਉ ਨ ਹਉਮੈ ਦੁਨੀਆ ਨਾ ਕੋ ਕਹਣੁ ਕਹਾਇਦਾ। ” (ਮੁਹਾਵਰਾ) 
(ਕਹਣ ਕਹਾਉਣ ਵਾਲਾ ਭਾਵ ਅਹੰਕਾਰੀ; ਦਾਹਵਾ ਬੰਨਣ ਵਾਲਾ) 
- ਮਾਰੂ ੧, ਸੋਲਾ ੧੫, ੧੧੩ (1036) 


=੩੩ 


“ਕਹੜੈ ਵਾਲੇ ਤੇਰੇ ਰਹੇ ਸਮਾਇ। ? 


- ਆਸਾ ੧, ਸੋਦ ੨, ੧:੪ (9) 


ਕਹਣੈਵਾਲੇ --- ਆਖਣ ਵਾਲੇ (ਸਿਫਤ ਸਾਲਾਹ) 
“ਕਹਣੈਵਾਲੇ ਤੇਰੇ ਰਹੇ ਸਮਾਇ। ” 
- ਆਸਾਂ ੧, ੧, ੧:੪ (349) 


(1) ਆਖਦੇ/ਕਹਿੰਦੇ/ਕਥਨ ਕਰਦੇ, ਆਖਦਾ, ਕਹਿੰਦਾ, ਕਥਨ ਕਰਦਾ 
“ਕਹਤ ਕਬੀਰ ਛੋਡਿ ਬਿਖਿਆ ਰਸ ਇਤੁ ਸੰਗਤਿ ਨਿਹਚਉ ਮਰਣਾ। ”” 
- ਸਿਰੀ ਕਬ, ੧, ੨:੧ (92) 
“ਸਾਧਸੰਗਿ ਹਰਿ ਹਰਿ ਜਸੁ ਕਹਤ। ” (ਆਖਦਾ ਹੈ) 
- ਗਉ ੫. ਸੁਖ ੧੪, ੪:੩ (281) 
“ਸੁਖੁ ਦੁਖੁ ਰਹਤ ਸਦਾ ਨਿਰਲੇਪੀ ਜਾ ਕਉ ਕਹਤ ਗੁਸਾਈ। (ਕਹਿੰਦੇ ਹਨ) 
- ਸੋਰ ੯, ੫, ੩੧ (632) 
“ਉਪਮਾ ਸੁਨਹੁ ਰਾਜਨ ਕੀ ਸੰਤਹੁ ਕਹਤ ਜੇਤ ਪਾਹੂਚਾ। ” (ਮੈ ਕਹਿੰਦਾ ਹਾਂ) 
- ਸਾਰ ੫, ਅਸ ੧, ੨:੧ (1235) 
ਹੋਰ ਰੂਪ: 
ਕਹੰਤ - 
“ਕਹੰਤ ਬੇਦਾ ਗੁਣੰਤ ਗੁਨੀਆ ਸੁਣੰਤ ਬਾਲਾ ਬਹੁ ਬਿਧਿ ਪ੍ਰਕਾਰਾ। ”” 
- ਸਸ ੫, ੧੪੯੧ (1355) 
ਕਹਤਉ - 
“ਕਹਤਉ ਪੜਤਉ ਸੁਣਤਉ ਏਕ। ” (ਕਹਿੰਦਾ) 
- ਧਨਾ ੧, ਅਸ ੧, ੭:੧ (686) 
“ਕੋਇ ਕਹਤਉ ਅਨੰਨਿ ਭਗਉਤੀ। ” (ਕਹਿੰਦਾ ਹੈ) 
- ਰਾਮ ੫, ਅਸ ੧, ੨:੩ (912) 
ਕਹਤਾ - 
“ਨਾਨਕ ਹਰਿ ਹਰਿ ਗੁਰਮੁਖਿ ਜੋ ਕਹਤਾ। ” (ਆਖਦਾ, ਜਪਦਾ) 
- ਗਉ ੫. ਬਾਅ ੪੬:੮ (260) 
“ਜਿਸੁ ਪਾਹਣ ਕਉ ਠਾਕੁਰੁ ਕਹਤਾ। ! (ਆਖਦਾ ਹੈ) 
- ਸ਼ੂਹੀ ੫, ੯, ੨੧੧ (739) 
“ਸੋਈ ਫਿਰਿ ਕੈ ਤੂ ਭਇਆ ਜਾ ਕਉ ਕਹਤਾ ਅਉਰੁ । ” (ਆਖਦਾ ਸੈ') 
- ਸਲੋ ਕਬ, ੮੭੨ (1369) 
ਕਹਤਿਅਹ - 
ਕੇ ਕਹਤੀ ਸੁਣੀ ਰਹਤ ਕੋ ਖੁਸੀ ਨ ਆਯਉ। ” (ਕਹਿੰਦੀ/ਆਖਦੀ) 
- ਸਵ ੩, ੨੦੧੪ (1396) 
ਕਹਤਿਆ - 





ਵੀ 


“ਰਾਮੋ ਰਾਮੁ ਰਮੋ ਰਮੁ ਉਚਾ ਗੁਣ ਕਹਤਿਆ ਅੰਤੁ ਨ ਪਾਇਆ। ” (ਆਖਦਿਆਂ) 
- ਆਸਾ ੪, ਛੰਤ ੯, ੫:੫ (443) 
“ਧੰਨੁ ਧਨੁ ਭਾਗ ਤਿਨਾ ਭਗਤ ਜਨਾ ਜੋ ਹਰਿ ਨਾਮਾ ਹਰਿ ਮੁਖਿ ਕਹਤਿਆ। ”” 
- ਸੋਰ ੪, ਵਾਰ ੧੮:੧ (649) 
ਕਹਤੀ - 
“ਸਗਲੀ ਦਾਸੀ ਠਾਕੁਰੈ ਸਭ ਕਹਤੀ ਮੇਰਾ। ” (ਆਖਦੀ) 
- ਆਸਾ ੫. ੧੧੭, ੪੧੧ (400) 


ਕਹਤੁ - 
“ਕਹਤੁ ਨਾਨਕੁ ਭੈ ਭਾਵ ਕਾ ਕਰੇ ਸੀਗਾਰੁ । ? 


- ਆਸਾ ੧, ੨੭, ੪੧੧ (357) 
“ਨਾਨਕ ਜਨੁ ਹਰਿ ਦਾਸੁ ਕਹਤੁ ਹੈ ਵਡਭਾਗੀ ਹਰਿ ਹਰਿ ਧਿਆਇਆ। ”” 
- ਵਡ ੪, ਘੋੜੀ, ੨, ੩:੬ (576) 
ਕਹਤੇ - 
“ਸਭ ਕਹਤੇ ਹੈ ਪਾਇਆ। ”” 
- ਸਿਰੀ ੫, ਅਸ ੨੭, ੭੨ (71) 
“ਰਾਮ ਨਾਮ ਸੁਨਿ ਰਸਨਾ ਕਹਤੇ । ” (ਜਪਦੇ) 
- ਗਉਂ ੫. ਸੁਖ ੨੪, ੪:੮ (295) 
“ਹਰਿ ਗੁਨ ਕਹਤੇ ਕਹਨੁ ਨ ਜਾਈ। ” (ਆਖਦਿਆਂ) 
- ਸੋਰ ਭੀਖ, ੨, ੧":੧ (659) 
“ਨਾਰਾਇਣ ਕਹਤੇ ਨਰਕਿ ਨ ਜਾਹਿ। ” (ਆਖਣ ਨਾਲ) 
- ਗੋਂਡ ੫, ੧੯, ੧:੩ (867) 
ਕਹਤੋ - 
“ਨਾਨਕ ਕਹਤੋ ਇਹੁ ਬੀਚਾਰਾ ਜਿ ਕਮਾਵੈ ਸੁ ਪਾਰ ਗਰਾਮੀ। ”” 
- ਗਉਂ ੫, ੧੬੪, ੪:੧ (216) 
(2) ਕਹਣ ਵਾਲੇ 
“ਕਹਤ ਪਵਿਤੜ ਸੁਣਤ ਪੁਨੀਤ । ”” 
- ਗਉ ੫, ੯੨, ੪:੧ (183) 
“ਕਹਤ ਸੁਣਤ ਸਭੈ ਸੁਖ ਪਾਵਹਿ ਮਾਨਤ ਪਾਹਿ ਨਿਧਾਨਾ। ” 
- ਬਿਲਾ ੩, ੪, ੪:੨ (798) 


“ਕਹਤੇ ਪਵਿਤ਼ ਸੁਣਤੇ ਸਭਿ ਧੰਨੁ ਲਿਖਤ) ਕੁਲੁ ਤਾਰਿਆ ਜੀਉ। ? 
- ਸਿਰੀ ੫, ਛੰਤ ੩, ੫:੧ (81) 
(3) ਆਖਣ, ਕਹਿਣ 
“ਕਹਤ ਸੁਨਤ ਕਛੁ ਜੋਗ ਨ ਹੋਉ। ” 
੍‌ - ਗਉਂ ੫, ਬਾਅ ੫:੪ (251) 
(4) ਆਖਣ ਨਾਲ 
“ਮਹਮਾ ਨਾਮ ਕਹਾ ਲਉ ਬਰਨਉ ਰਾਮ ਕਹਤ ਬੰਧਨ ਤਿਹ ਤੂਟਾ। ” 
- ਸੋਰ ੯, ੪, ੨੨ (632) 





994 


(5) ਕਿਹਾ ਹੋਇਆ, ਭਾਵ ਉਪਦੇਸ਼ 
“ਨਾਰਦ ਕਹਤ ਸੁਨਤ ਧੂਅ ਬਾਰਿਕ ਭਜਨ ਮਾਹਿ ਲਪਟਾਨੋ । ” 
- ਬਿਲਾ ੯, ੧, ੧:੨ (830) 


- ਗਉਂ ੫. ਵਾਰ ੫:੩ (319) 


“ਕਹਦੇ ਕਹਹਿ ਕਹੇ ਕਹਿ ਜਾਵਹਿ ਤੁਮ ਸਰਿ ਅਵਰੁ ਨ ਕੋਈ।” 
- ਸੂਹੀ ੧, ੧, ੪:੧ (728) 


“ਨਾਨਕ ਵੀਚਾਰਹਿ ਸੰਤ ਜਨ ਚਾਰਿ ਵੇਦ ਕਹੰਦੇ । ? 
- ਗਉ ੪, ਵਾਰ ੧੨:੧ (306) 


(1) ਆਖਣ, ਕਥਨ, ਬਿਆਨ ਹੋਰ ਵੇਖੋ “ਕਹਨਾ? 
“ਕਹਨ ਕਹਾਵਨ ਇਹੁ ਕੀਰਤਿ ਕਰਲਾ । ”” 
- ਸਿਰੀ ੫, ੯੬, ੩:੧ (51) 
“ਸਤੁ ਦਹਨ ਹਰਿ ਨਾਮ ਕਹਨ ਅਵਰੁ ਕਛੁ ਨ ਉਪਾਉ। ” (ਸਿਮਰਨ) 
- ਗੂਜ ੫, ੩੧, ੨:੧ (502) 
“ਹਰਿ ਨਾਮ ਰਸਨਾ ਕਹਨ। ” (ਜਪਣਾ) 
- ਬਿਲਾ ੫, ਅਸ ੧, ੨:੧ (837) 
(2) ਜਾਪ/ਜਸ/ਵਡਿਆਈ 
“ਪਰ੍ਭ ਕਹਨ ਮਲਨ ਦਹਨ ਲਹਨ ਗੁਰ ਮਿਲੇ ਆਨ ਨਹੀ ਉਪਾਉ। ” 
- ਕਾਨ ੫, ੩੯, ੧":੧ (1306) 


-<<- ਆਖਣ ਵਾਲੇ, ਕਥਨ ਕਰਨ/ਜਾਪ/ ਸਿਮਰਨ ਕਰਨ ਵਾਲੇ 
“ਥਾਨ ਪਵਿੜਾ ਮਾਨ ਪਵਿੜਾ ਪਵਿੜ ਸੁਨਨ ਕਹਨਹਾਰੇ । ” 
- ਸਾਰ ੫, ੫੫, ੨੧੧ (1215) 
ਕਹਿਣਾ, ਆਖਣਾ 
“ਤਾ ਕਉ ਭਿੰਨ ਨ ਕਹਨਾ ਜਾਈ। ”” 
- ਗਉਂ ੫. ਸੁਖ ੧੭, ੨੮ (285) 


ਹੋਰ ਰੂਪ: 
ਕਹਨਿ - 
“ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ । ”” 


- ਜਪੁ ੧, ੨੨੪੩ (5) 
(1) ਆਖਦੇ/ਆਖਦੀਆਂ ਹਨ, ਵੇਖੋ ਕਹਨ 
(2) ਕਥਨ ਨਾਲ 
“ਕਹਨਿ ਭਵਨਿ ਨਾਹੀ ਪਾਇਓ ਪਾਇਓ ਅਨਿਕ ਉਕਤਿ ਚਤੁਰਾਈ। ” 
- ਕਾਨ ੫, ੪੭, ੧:੧ (1307) 





995 


“ਸਭ ਕਿਛੁ ਆਪੇ ਆਪਿ ਹੈ ਹਉਸੈ ਵਿਚਿ ਕਹਨੁ ਨ ਜਾਇ। ” 

- ਸਿਰੀ ੩, ੫੪, ੪:੧ (35) 
“ਸੁਹੇਲਾ ਕਹਨੁ ਕਹਾਵਨੁ । ” (ਆਖਣਾ, ਗਲਾਂ ਕਰਨੀਆਂ) 

- ਸਿਰੀ ੫, ੯੭, ੧":੧ (51) 


“ਤੇਰੇ ਕਹਨੇ ਕੀ ਗਤਿ ਕਿਆ ਕਹਉ ਮੈ ਬੋਲਤ ਹੀ ਬਡ ਲਾਜ। ” 
- ਮਾਰੂ ਕਬ, ੩, ੧:੨ (1103) 


“ਜਿਨੀ ਨਾਮੁ ਵਿਸਾਰਿਆ ਕੂੜੈ ਕਹਣ ਕਹੰਨ੍। ” 
- ਬਿਲਾ ੪, ਵਾਰ ੧੨ਸ, ੩, ੧:੧ (854) 


“ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ। ? 
- ਸਲੋ ੧, ੨੭੪੧ (1412) 
ਹੋਰ ਰੂਪ: 
ਕਹਰੈ - 
“ਬਸਤ ਨ ਪਹਿੰਰੈ ਅਹਿਨਿਸਿ ਕਹਰੈ। ” (ਕਸ਼ਟ, ਦੁਖ) 
- ਆਸਾ ੧, ਵਾਰ ੯ਸ, ੧, ੨੭ (467) 


- ਜਪੁ ੧, ੧੬:੨੨ (3) 
“ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ਜਬ ਗੁਰੁ ਬੋਲਹ ਤਬ ਬਿਸਮੁ ਹੋਇ 


- ਗਉ ੪, ੪੯, ੩:੧ (167) 


- ਧਨਾ ੫, ੨੩, ੪3੨ (676) 


- ਸਿਰੀ ੧, ੩੨, ੧:੧ (25) 
“ਅਗਹੁ ਦੇਖੈ ਪਿਛਹੁ ਦੇਖੈ ਤੁਝ ਤੇ ਕਹਾ ਛਪਾਵੈ । ”” 
- ਗਉ ੧, ੧੭, ੩:੨ (156) 


“ਤਾ ਕਉ ਕਾੜਾ ਕਹਾ ਬਿਆਪੈ। ” (ਕਾਹਨੂੰ) 


- ਗਉ ੫, ੧੦੩, ੧:੨ (186) 
“ਸੁਧ ਕਹਾ ਹੋਇ ਕਾਚੀ ਭੀਤਿ। ? 
- ਗਉ ੫. ਸੁਖ ੩, ੩:੮ (265) 





996 


(3) ਕਿਥੋਂ 
“ਜਾਤੋ ਜਾਇ ਕਹਾ ਤੇ ਆਵੈ । ? 
- ਗਉਂ ੧, ੬, ੧:੧ (152) 
“ਹਿੰਦੂ ਤੁਰਕ ਕਹਾ ਤੇ ਆਏ ਕਿਨਿ ਇਹ ਰਾਹ ਚਲਾਈ। ”” (ਕਿਥੋਂ) 
- ਆਸਾ ਕਬ, ੮, ੧੯੧ (477) 
ਹੋਰ ਰੂਪ: 
ਕਹਾਂ - 
“ਢੇਰੀ ਤੈ ਸੁਮਤਿ ਕਹਾਂ ਤੇ ਪਾਈ। ”” 
- ਸੋਰ ਕਬ, ੫, ੪:੧ (655) 
(4) ਕਿਤੇ 
“ਕਹਾ ਗੁਪਤੁ ਪਰਗਟੁ ਪੁ੍ਭਿ ਬਣਤ ਬਣਾਈ। ”” 
- ਗਉਂ ੩, ੨੯, ੨੨ (160) 


- ਗਉਂ ੫, ੧੧੦", ੪:੨ (202) 
“ਸਿਮਰਿ ਠਾਕੁਰੁ ਜਿਨਿ ਸਭੁ ਕਿਛੁ ਦੀਨਾ ਆਨ ਕਹਾ ਪਹਿ ਜਾਵਹੁ। ? (ਕਿਸ ਕੋਲ) 

- ਸਾਰ ੫, ੭੩, ੧:੨ (1218) 
(6) ਕਾਹਦਾ, ਕਿਸ ਦਾ 
“ਕਹੁ ਨਾਨਕ ਕਹਾ ਭੈ ਭਾਈ । ”” 

- ਗਉਂ ੫, ੧੧੨, ੪:੧ (202) 
(7) ਕੀ 
“ਕਾਠ ਕੀ ਪੁਤਰੀ ਕਹਾ ਕਰੈ ਬਪੁਰੀ । ? 

- ਗਉ ੫, ੧੨੬", ੩:੧ (206) 
“ਤਉ ਮੁੜਾ ਕਹੁ ਕਹਾ ਕਰੇਇ। ” 

ਸੂ - ਗਉ ੫. ਸੁਖ ੫, ੧:੪ (268) 

“ਕਹਾ ਭਇਆ ਨਰ ਦੇਵਾ ਧੋਖੇ ਕਿਆ ਜਲਿ ਬੋਰਿਓ ਗਿਆਤਾ। ? (ਕੀ ਹੋਇਆ, ਹੇ 
ਨਰ) 

- ਗਉਂ ਕਬ, ੬੭, ੧:੨ (338) 


(8) ਕਿਸ ਲਈ, ਕਾਹਨੂੰ, ਕਿਉ 
“ਧਨੁ ਧਨੁ ਕਹਾ ਪੁਕਾਰਤੇ ਮਾਇਆ ਮੋਹ ਸਭ ਕੂਰ। ” 
- ਗਉਂ ੫. ਬਾਅ ੪ਸ:੧ (250) 
“ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀ। ” (ਕਿਉਂ) 
= ਸੋਰ ੯, ੨, ੨੧੨ (631) 


“ਮੋ ਕਉ ਕਹਾ ਸਤਾਵਹੁ ਬਾਰ ਬਾਰ। ? (ਕਿਉਂ) 

- ਬਸੰ ਕਬ, ੪, ੩:੧ (1194) 
(9) ਕਿਥੇ 
““ਧੰਧੇ ਕਹਾ ਬਿਆਪਹਿ ਤਾਹੂ। ” (ਉਹ ਧੰਧਿਆਂ ਵਿਚ ਕਿਥੇ ਲਗਦੇ ਹਨ?) 

- ਗਉਂ ੫. ਬਾਅ ੪:੫ (251) 
“ਨਾ ਜਾਨਾ ਬੈਕੁੰਠ ਕਹਾ ਹੀ। ” (ਕਿਥੇ ਹੈ?) 





ਵੀ 


- ਗਉ ਕਬ, ੧੦, ੧":੧ (325) 
ਹੋਰ ਰੂਪ: 
ਕਹਾਂ - 
“ਕਹਾਂ ਸੁ ਘਰ ਦਰ ਮੰਡਪ ਮਹਲਾ ਕਹਾ ਸੁ ਬੰਕ ਸਰਾਈ। ”? 
- ਆਸਾ ੧, ਅਸ ੧੨, ੨੨੧ (417) 
“ਕਾਸੀ ਫੂਟੀ ਪੰਡਿਤਾ ਧੁਨਿ ਕਹਾ ਸਮਾਈ। ”” 
- ਬਿਲਾ ਕਬ, ੧੧, ੧:੨ (857) 
(10) ਕਦੇ 
“ਰਾਚਿ ਰਹਿਓ ਰਚਨਾ ਪੁਭੁ ਅਪਨੀ ਕਹਾ ਲਾਭੁ ਕਹਾ ਖੋਈਐ। ” 
- ਦੇਵ ੫, ੨, ੧":੨ (528) 
(11) ਕਿਥੇ (ਸਥਾਨਵਾਚੀ) (ਮੁਹਾਵਰੇ ਵਿਚ) 
“ਜਹਾ ਕਹਾ ਤੁਝੁ ਰਾਖੈ ਸਭ ਠਾਈ ਸੋ ਐਸਾ ਪ੍ਰਭੁ ਸੇਵਿ ਸਦਾ ਤੂ ਅਪਨਾ। ” (ਜਿਥੇ 
ਕਿਥੇ) 
- ਗੋਂਡ ੪, ੩, ੧":੨ (860) 
ਹੋਰ ਰੂਪ: 
ਕਹਾਂ - 
“ਜਹਾ ਕਹਾਂ ਪ੍ਭੂ ਤੂੰ ਵਰਤੰਤਾ। ”” 
ਰਹ - ਭੈਰ ੫, ੨, ੨:੨ (1136) 
(12) ਕਿਤਨਾ 
“ਆਵੈਗੀ ਨੀਦ ਕਹਾ ਲਗੁ ਸੋਵਉ। ? (ਕਿਤਨਾ ਚਿਰ, ਕਦ ਤੱਕ) 
- ਮਲਾਂ ਰਵਿ, ੩, ੧:੨ (1293) 
“ਦੇਹ ਨ ਗੇਹ ਨ ਨੇਹ ਨ ਨੀਤਾ ਮਾਇਆ ਮਤ ਕਹਾ ਲਉ ਗਾਰਹੁ । ” (ਕਦ ਤੱਕ) 
- ਸਮੁ ੫, ੫":੧ (1388) 
(13) ਕੀ ਹੋਈ 
“ਤਵ ਗੁਨ ਕਹਾ ਜਗਤ ਗੁਰਾ ਜਉ ਕਰਮੁ ਨ ਨਾਸੈ। ” (ਤੇਰੀ ਵਡਿਆਈ (ਗੁਣ) ਕੀ 
ਹੋਈ ਜੇਕਰ ਕਰਮਾਂ ਦੇ ਝਗੜੇ ਨ ਗਲੋ' ਲਹਿਣ) 
- ਬਿਲਾ ਸਧ, ੧, ੧":੨ (858) 


(1) ਅਖਵਾਏ, ਕਹਾਵੇ 
“ਜੇ ਕੋ ਵਡਾ ਕਹਾਇ ਵਡਾਈ ਖਾਵੈ । ? 
- ਮਾਰੂ ੧, ਸੋਲਾ ੫, ੧੦੩੨ (1025) 


ਹੋਰ ਰੂਪ: 
ਕਹਾਇਓ - 
“ਰਾਣਾ ਰਾਉ ਰਾਜ ਭਏ ਰੰਕਾ ਉਨਿ ਝੂਠੇ ਕਹਣੁ ਕਹਾਇਓ। ”” (ਮੁਹਾਵਰਾ- ਦਾਅਵਾ 
ਬਣਿਆ) 


- ਸਾਰ ੫, ਅਸ ੧, ੧:੧ (1235) 
“ਤ੍ਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ। ” (ਅਖਵਾਇਆ ਕਿਹਾ ਗਿਆ) 
- ਸਵ ੧, ੭੨੨ (1390) 





998 


ਕਹਾਇਆ - 
“ਆਘਾਟਿ ਨ ਕਿਨ ਹੀ ਕਹਾਇਆ। ” (ਅਖਵਾਇਆ) 
- ਸਿਰੀ ੫, ਅਸ ੨੭, ੭੧ (71) 
“ਕੇਤੜਿਆ ਦਿਨ ਗੁਪਤੁ ਕਹਾਇਆ। ” (ਭਾਵ ਅਦਿੱਖ ਰਿਹਾ) 
- ਮਾਰੂ ੫, ਸੋਲਾ ੧੦, ੧੨੪੨ (1081) 
ਕਹਾਇਦਾ - 
“ਜੋਗੀ ਜੰਗਮ ਭੇਖ ਨ ਕੋਈ ਨਾ ਕੋ ਨਾਥ ਕਹਾਇਦਾ। ” (ਅਖਵਾਉਂਦਾ) 
- ਮਾਰੂ ੧, ਸੋਲਾ ੧੫, ੫:੩ (1035) 
ਕਹਾਇਦੇ - 
“ਖਾਨ ਮਲੂਕ ਕਹਾਇਦੇ ਕੋ ਰਹਣੁ ਨ ਪਾਈ। ”” 
੍‌੍ - ਸਾਰ ੪, ਵਾਰ ੨੩੪੧ (1246) 
ਕਹਾਇਨਿ - 
“ਕਹਿ ਕਹਿ ਕਹਣੁ ਕਹਾਇਨਿ ਆਪੁ। ” (ਅਖਵਾਉਂਦੇ ਭਾਵ ਆਪਾ ਪੁਗਟ ਕਰਦੇ) 
- ਸਾਰ ੪, ਵਾਰ ੬ਸ, ੧, ੧:੧੦ (1239) 
ਕਹਾਈਐ - 
“ਮਹਰ ਮਲੂਕ ਕਹਾਈਐ ਰਾਜਾ ਰਾਉ ਕਿ ਖਾਨੁ। ” (ਅਖਵਾਈਏ) 
- ਸਿਰੀ ੧, ਅਸ ੧੬, ੬:੧ (63) 
ਕਹਾਏ - 
“ਆਪਣੈ ਮਨਿ ਚਿਤਿ ਕਹੈ ਕਹਾਏ ਬਿਨੁ ਗੁਰ ਆਪੁ ਨ ਜਾਈ। ? (ਅਖਵਾਏ 
ਦੂਜਿਆਂ ਕੋਲੋ) 
- ਸਿਰੀ ੩, ੪੮, ੪:੧ (32) 
(2) ਅਖਵਾਉਂਦਾ ਹੈ, ਜਪਾਂਦਾ ਹੈ 
“ਸਤਿਗੁਰ ਵਿਚਿ ਅੰਮ੍ਰਿਤ ਨਾਮੁ ਹੈ ਅੰਮ੍ਰਿਤੁ ਕਹੈ ਕਹਾਇ। ” 
- ਸਲੋ ੪, ੨੫੧੧ (1423) 


“ਵਿਣੁ ਬੋਹਿਥ ਭੈ ਡੁਬੀਐ ਪਿਆਰੇ ਕੰਧੀ ਪਾਇ ਕਹਾਹ। ”” 
- ਸੋਰ ੧, ਅਸ ੩, ੧":੨ (636) 


“ਹਿਰਦੈ ਜਿਨ ਕੈ ਕਪਟੁ ਵਸੈ ਬਾਹਰਹੁ ਸੰਤ ਕਹਾਹਿ। ” 


- ਗੂਜ ੩, ੬, ੨:੧ (491) 
ਹੋਰ ਰੂਪ: 
ਕਹਾਂਹੀ - 
“ਸਦ ਜੀਵਨੁ ਭਲੋ ਕਹਾਂਹੀ। ” (ਅਖਵਾਈਦਾ ਹੈ) 
- ਸੋਰ ਕਬ, ੬, ੧:੩ (655) 


“ਏਕੋ ਸੇਵਨਿ ਏਕੁ ਅਰਾਧਹਿ ਗੁਰਮੁਖਿ ਅਕਥ ਕਹਾਣੀ। ” 
- ਸਿਰੀ ੩, ਅਸ ੨੪, ੬:੨ (69) 





999 


ਹੋਰ ਰੂਪ: 
ਕਹਾਣੀਆ - 
“ਮਿਲਿ ਕੈ ਕਰਹ ਕਹਾਣੀਆ ਸੰਮੂਥ ਕੰਤ ਕੀਆਹ। ” (ਗੱਲਾਂ, ਕਥਾਵਾਂ) 
- ਸਿਰੀ ੧, ੧੦, ੧੨ (17) 


“ਜਿਚਰੁ ਵਸਿਆ ਕੰਤੁ ਘਰਿ ਜੀਉ ਜੀਉ ਸਭਿ ਕਹਾਤਿ। ”” 

- ਸਿਰੀ ੫, ੯੩, ੨੧ (50) 
(2) ਕਹਿਣ ਵਾਲੇ, ਆਖਣ ਵਾਲੇ 
“ਕਹ ਪੇਖਾਰਉ ਹਉ ਕਰਿ ਚਤੁਰਾਈ ਬਿਸਮਨ ਬਿਸਮੇ ਕਹਨ ਕਹਾਤਿ। ”” 

- ਦੇਵ ੫, ੩੫, ੧:੧ (535) 


ਆ 


ਵਾਰਤਾ, ਕਥਾ, ਕਹਾਣੀ, ਗੱਲ 
“ਹਰਿ ਮੇਰੀ ਪ੍ਰੀਤਿ ਰੀਤਿ ਹੈ ਹਰਿ ਮੇਰੀ ਹਰਿ ਮੇਰੀ ਕਥਾ ਕਹਾਨੀ ਜੀ। ” 
- ਗੁੂਜ ੩, ੪, ੧":੧ (490) 
“ਗੁਰ ਪੂਰੈ ਕੀ ਅਕਥ ਕਹਾਨੀ। ” (ਗਲ) 
- ਪੁਭਾ ੫, ੩, ੪:੨ (1338) 
“ਜਉ ਗੁਰਦੇਉ ਤ ਅਕਥ ਕਹਾਨੀ। ” (ਅਵਸਥਾ, ਹਾਲਤ) 
- ਭੈਰ ਨਾਮ, ੧੧, ੩੨ (1166) 


ਕਹਾਯਉ ---- ਅਖਵਾਇਆ, ਕਿਹਾ ਗਿਆ 


“ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ। ”” 
- ਸਵ ੫. ਮਥੁ ੧:੧ (1408) 


ਕਹਾਵਉ ---- ਅਖਵਾਵਾਂ, ਕਿਹਾ ਜਾਵਾਂ 


“ਸਸਿਧੁ ਕਹਾਵਉ ਰਿਧਿ ਸਿਧਿ ਬੁਲਾਵਉ। ” 
- ਗਉ ੧, ਅਸ ੧੦, ੬:੧ (225) 


ਹੋਰ ਰੂਪ: 
ਕਹਾਵਹਿ - 
“ਮਨਮੁਖ ਪੜਹਿ ਪੰਡਿਤ ਕਹਾਵਹਿ। ” (ਅਖਵਾਏ) 
- ਮਾਝ ੩, ਅਸ ੩੧, ੧:੧ (127) 
“ਰਾਗ ਸੁਣਾਇ ਕਹਾਵਹਿ ਬੀਤੇ । ” (ਪਹੁੰਚੇ ਹੋਏ ਕਹਾਉਂਦੇ ਹਨ) 
- ਆਸਾ ੧, ਅਸ ੭, ੧੨ (414) 
“ਇਕਿ ਰਾਜੇ ਖਾਨ ਮਲੂਕ ਕਹਹਿ ਕਹਾਵਹਿ ਕੋਈ। ” ਕਹਿੰਦੇ ਕਹਾਉਂਦੇ 


(ਮੁਹਾਵਰਾ)] 
- ਮਲਾ ੧, ਵਾਰ ੧੨:੪ (1283) 
ਕਹਾਵਣੁ - 
“ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ ਤਾਂ ਮੁਸਲਮਾਣੁ ਕਹਾਵੈ। ” (ਅਖਵਾਉਣਾ) 
- ਮਾਝ ੧, ਵਾਰ ਦਸ, ੧, ੧੧ (141) 


ਕਹਾਵਤ ---- (1) ਕਹਿਣ ਵਿਚ ਆਈ, ਗੱਲ 





1000 


“ਪਾਪੁ ਪੁੰਨੁ ਤਹ ਭਈ ਕਹਾਵਤ । ”” 
- ਗਉਂ ੫. ਸੁਖ ੨੧, ੭:੩ (292) 
(2) ਕਹਾਉਂਦੇ ਹਨ, ਆਖੇ ਜਾਂਦੇ ਹਨ, ਹੋਰ ਵੇਖੋ “ਕਹਾਵਥ ? 
“ਮੁਨਿ ਜੋਗੀ ਸਾਸੜਗਿ ਕਹਾਵਤ ਸਭ ਕੀਨ੍ਹੇ ਬਸਿ ਅਪਨਹੀ। ”” 
- ਗੂਜ ੫, ੧੪, ੧:੧ (498) 
(3) ਕਥਾ, ਗਲ, ਬਾਤ ਭਾਵ ਅਵਸਥਾ, ਹਾਲਤ 
“ਜਾ ਕਉ ਰਿਦੈ ਪਰਗਾਸੁ ਭਇਓ ਹਰਿ ਉਆ ਕੀ ਕਹੀ ਨ ਜਾਇ ਕਹਾਵਤ। ” 
- ਸਾਰ ੫, ੯, ੨੨ (1205) 
ਕਹਾਵਥ ---- ਅਖਵਾਉਂਦੇ ਹਨ 
“ਫੋਕਟ ਕਰਮ ਕਰਹਿ ਅਗਿਆਨੀ ਮਨਮੁਖਿ ਅੰਧ ਕਹਾਵਥ। ”? 
- ਮਾਰੂ ੫, ੧੦, ੨:੨ (1001) 
ਕਹਾਵਨ ---- ਵਖਿਆਨ, ਆਖਣਾ 
“ਕਹਨ ਕਹਾਵਨ ਇਹੁ ਕੀਰਤਿ ਕਰਲਾ। ” 
- ਸਿਰੀ ੫, ੯੬, ੩੯੧ (51) 
“ਬਿਨੁ ਬਕਨੇ ਬਿਨੁ ਕਹਨ ਕਹਾਵਨ ਅੰਤਰਜਾਮੀ ਜਾਨੈ। ” (ਆਖਣ ਦੇ) 
- ਸਾਰ ੫, ੧੨੮, ੨੧੧ (1229) 


ਹੋਰ ਰੂਪ: 
ਕਹਾਵਨੁ - 
“ਸੁਹੇਲਾ ਕਹਨੁ ਕਹਾਵਨੁ । ” (ਆਖਣਾ, ਗੱਲਾਂ ਕਰਨੀਆਂ) 


- ਸਿਰੀ ੫, ੯੭, ੧":੧ (51) 
ਕਹਾਵਾ - 
“ਤਬ ਇਹ ਤੀਅ ਓਹੁ ਕੰਤੁ ਕਹਾਵਾ। ” (ਕਿਹਾ ਜਾਂਦਾ ਹੈ, ਅਖਵਾਉਦਾ ਹੈ) 
ਗਉ ਕਬ, ਬਾਅ ੪੧:੪ (342) 
ਕਹਾਵੈ - 
“ਗਿਆਨੁ ਧਿਆਨੁ ਧੁਨਿ ਜਾਣੀਐ ਅਕਥੁ ਕਹਾਵੈ ਸੋਇ। ” (ਅਖਵਾਏ, ਆਖਿਆ 
ਜਾਵੇ) 
- ਸਿਰੀ ੧, ਅਸ ੧੦, ੨:੧ (59) 
“ਗੁਰਮੁਖਿ ਬੂਝੈ ਅਕਥੁ ਕਹਾਵੈ । ” (ਦੂਜਿਆਂ ਨੂੰ ਅਖਵਾਉਂਦਾ ਅਥਵਾ ਉਚਾਰਨ 
ਕਰਵਾਉਦਾ/ਜਪਾਉਂਦਾ ਹੈ) 
- ਮਾਝ ੧, ਅਸ ੧, ੮:੧ (109) 
“ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ। ” (ਆਖਿਆ ਜਾਂਦਾ ਹੈ) 
- ਮਾਝ ੧, ਵਾਰ ੧ਸ, ੧, ੩:੧ (138) 
“ਨਾਮੁ ਮਨਿ ਭਾਵੈ ਕਹੈ ਕਹਾਵੈ ਤਤੋ ਤਤੁ ਵਖਾਨੰ। ” (ਜਪਾਂਵੈ) 
- ਸੋਰ ੧, ਅਸ, ੧, ੮:੨ (635) 
(1) ਆਖ 
“ਕੇਤੇ ਕਹਿ ਕਹਿ ਉਠਿ ਉਠਿ ਜਾਹਿ।” 
- ਜਪੁ ੧, ੨੬:੨੦ (6) 
“ਗੁਰਮਤਿ ਰਾਮੁ ਕਹਿ ਕੋ ਕੋ ਨ ਬੈਕੁੰਠਿ ਗਏ। (ਆਖ ਕੇ, ਸਿਮਰ ਕੇ) 





1001 


- ਟੋਡੀ ਨਾਮ, ੨, ੨੭੨ (718) 
ਹੋਰ ਰੂਪ: 
ਕਹਿਓ - 
ਕੀ ਨ ਜਾਈ ਏਹੁ ਅਚੰਭਉ ਸੋ ਜਾਨੈ ਜਿਨਿ ਚਾਖਿਆ। ? (ਆਖਿਆ, 
ਕਹਿਆ) 
- ਗਉ ੫, ੧੬੧", ੪:੧ (215) 
“ਐਸੋ ਸਮਰਥੁ ਵਰਨਿ ਨ ਸਾਕਉ ਤਾ ਕੀ ਉਪਮਾ ਜਾਤ ਨ ਕਹਿਓ ਰੀ। ” (ਆਖੀ) 
- ਆਸਾ ੫, ੫੧, ੨੨ (384) 
“ਅਉਸਰੁ ਬੀਤਿਓ ਜਾਤੁ ਹੈ ਕਹਿਓ ਮਾਨ ਲੈ ਮੇਰੋ।” (ਆਖਿਆ, ਗਲ, ਸਲਾਹ) 
- ਤਿਲੰ ੯, ੬, ੩, ੧":੨ (727) 
“ਮਹਾ ਉਦਿਆਨ ਅਟਵੀ ਤੇ ਕਾਢੇ ਮਾਰਗੁ ਸੰਤ ਕਹਿਓ। ” (ਦਸਿਆ) 
- ਸਾਰ ੫, ੧੨੩, ੨:੧ (1228) 
ਕਹਿਅਉ - 
“ਪਾਹਣ ਮਾਣਕ ਕਰੈ ਗਿਆਨੁ ਗੁਰ ਕਹਿਅਉ ਬੀਚਾਰੈ । ? 
- ਸਵ ੪, ਨਲ ੬:੪ (1399) 
ਕਹਿਆ - 
“ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ। ” (ਆਖਿਆ) 
- ਜਪੁ ੧, ੨੯੧ (1) 
“ਜੇਹਾ ਡਿਠਾ ਮੈ ਤੇਹੋ ਕਹਿਆ। ” (ਆਖਿਆ/ਬਿਆਨ ਕੀਤਾ ਹੈ) 
- ਮਾਝ ੫, ੧੦, ੪੧੧ (97) 
“ਕਰਿ ਕਿਰਪਾ ਸੰਤਨ ਸਚੁ ਕਹਿਆ। ” (ਆਖਿਆ/ਦੱਸਿਆ) 
- ਗਉ ੫. ੮੧, ੪:੧ (179) 
“ਗੁਰਿ ਕਹਿਆ ਜੋ ਹੋਇ ਸਭੁ ਪੁਭ ਤੇ । ” (ਦਸਿਆ) 
- ਭੈਰ ੫, ੧੮, ੩:੩ (1140) 
“ਅਪੁਨੇ ਸਤਿਗੁਰ ਪਹਿ ਬਿਨਉ ਕਹਿਆ। ” (ਕੀਤੀ) 
- ਦੇਵ ੫, ੨੪, ੧”:੧ (533) 
“ਤਾ ਮੈ ਕਹਿਆ ਕਹਣੁ ਜਾ ਤੁਝੈ ਕਹਾਇਆ। ” (ਸਿਮਰਿਆ) 
- ਵਡ ੧, ਛੰਤ ੧, ੨:੧ (566) 
ਕਹਿਐ - 
“ਕੀਤੇ ਕੈ ਕਹਿਐ ਕਿਆ ਹੋਇ। (ਆਖਣ ਨਾਲ) 
- ਸਿਰੀ ੧, ੩੨, ੧:੪ (25) 
ਕਹਿਹੈ - 
“ਅਵਗੁਨੀਆਰੇ ਮਾਨਸੈ ਭਲੋ ਨ ਕਹਿਹੈ ਕੋਇ। ” (ਆਖਦਾ) 
- ਸਲੋ ਕਬ, ੭੨੧੨ (1368) 
ਕਹਿਬੇ - 
“ਕਹਿਬੇ ਕਉ ਸੋਭਾ ਨਹੀ ਦੇਖਾ ਹੀ ਪਰਵਾਨੁ। ? (ਕਹਿਣ ਵਿਚ) 
- ਸਲੋ ਕਬ, ੧੨੧੨ (1370) 
ਕਹਿਬੋ - 
“ਜਉ ਪੈ ਰਸਨਾ ਰਾਮੁ ਨ ਕਹਿਬੋ। (ਕਹਿੰਦੀ, ਉਚਾਰਦੀ, ਸਿਮਰਦੀ) 





1002 


- ਗਉਂ ਕਬ, ੮, ੧":੧ (325) 
(2) ਕਹਿੰਦਾ/ਆਖਦਾ ਹੈ 
“ਕਹਿ ਕਬੀਰ ਮਿਲੂ ਅੰਤ ਕੀ ਬੇਲਾ। ” 

- ਗਉਂ ਕਬ, ੨, ੪:੨ (324) 


(1) ਆਖੀ, ਵਰਣਨ ਕੀਤੀ 
“ਮੰਨੇ ਕੀ ਗਤਿ ਕਹੀ ਨ ਜਾਇ। ? 
- ਜਪੁ ੧, ੧੨੧ (3) 
“ਸਾਹਿਬ ਸੇਤੀ ਹੁਕਮੁ ਨ ਚਲੈ ਕਹੀ ਬਣੈ ਅਰਦਾਸਿ। ” (ਕਰਨੀ) 
- ਆਸਾ ੧, ਵਾਰ ੨੨ਸ, ੨, ੩:੪ (474) 
ਹੋਰ ਰੂਪ: 
ਕਹੀਅੰ - 
“ਬੰਦਹਿ ਜੋ ਚਰਣ ਸਰਣਿ ਸੁਖੁ ਪਾਵਹਿ ਪਰਮਾਨੰਦ ਗੁਰਮੁਖਿ ਕਹੀਅੰ। ? 
(ਕਹੀਦਾ/ਆਖੀਦਾ ਹੈ) 
- ਸਵ ੪, ਗਯੰ ੧:੧੬ (1401) 
ਕਹੀਅਉ - 
“ਦੇਹੁ ਸੰਦੇਸਰੋ ਕਹੀਅਉ ਪ੍ਰਿ ਕਹੀਅਉ। ” (ਕਹੋ ਭਾਵ ਦਿਓ) 
- ਜੈਤ ੫, ੨, ੧":੧ (700) 
“ਸੰਧਿਕ ਤੋਹਿ ਸਾਧ ਨਹੀ ਕਹੀਅਉ ਸਰਨਿ ਪਰੇ ਤੁਮਰੀ ਪਗਰੀ। ! (ਕਹੇ/ਆਖੇ ਜਾ 
ਸਕਦੇ) 
- ਬਿਲਾ ਕਬ, ੬, ੨:੧ (856) 
ਕਹੀਅਹਿ - 
“ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ ਕੇਤੇ ਤੇਰੇ ਗਾਵਣਹਾਰੇ । ” (ਕਹੇ ਜਾਂਦੇ ਹਨ) 
- ਆਸਾ ੧, ਸੋਦ ੧, ੧:੩ (8) 
(2) ਕਿਸੇ ਥਾਂ ਵੀ, ਕਿਤੇ ਵੀ 
“ਸਾਧਸੰਗਤਿ ਭਗਵਾਨ ਭਜਨ ਬਿਨੁ ਕਹੀ ਨ ਸਚੁ ਰਹਿਓ। ? 
- ਗਉਂ ਕਬ, ੫੯, ੧":੨ (336) 


“ਐਸਾ ਬ੍ਰਾਹਮਣੁ ਕਹੀ ਨ ਸੀਝੈ। ” (ਕਿਤੇ ਵੀ) 


- ਆਸਾ ੫, ੮, ੩੯੪ (372) 
“ਆਉ ਨ ਜਾਉ ਕਹੀ ਅਪਨੇ ਸਹ ਨਾਲੀ ਰਾਮ। ” (ਕਿਸੇ ਹੋਰ ਥਾਂ) 
- ਬਿਲਾ ੧, ਛੰਤ ੧, ੨:੨ (843) 
(3) ਕਿਸੇ 
“ਕਰਮ ਧਰਮ ਜੁਗਤਾ ਨਿਮਖ ਨ ਹੇਤੁ ਕਰਤਾ ਗਰਬਿ ਗਰਬਿ ਪੜੈ ਕਹੀ ਨ ਲੇਖੇ । 
- ਧਨਾ ੫. ਅਸ ੧, ੬੧੧ (687) 
“ਯਾਰ ਵੇ ਪ੍ਰਿਅ ਹਭੇ ਸਖੀਆ ਮੂ ਕਹੀ ਨ ਜੇਹੀਆ। ” (ਕਿਸੇ) 
- ਜੈਤ ੫, ਛੰਤ ੧, ੨:੧ (703) 
“ਜੇ ਕੀਚਨਿ ਲਖ ਉਪਾਵ ਤਾ ਕਹੀ ਨ ਘੁਲੀਐ। ”” (ਕਿਸੇ ਵੀ ਉਪਾਵ ਨਾਲ) 
- ਰਾਮ ੫, ਵਾਰ ੧੪੨ (964) 
(4) ਆਖਦਾ, ਕਹਿੰਦਾ 
“ਗੁਰ ਪ੍ਸਾਦੀ ਪ੍ਰਭੁ ਅਰਾਧੇ ਜਮਕੰਕਰੁ ਕਿਛੁ ਨ ਕਹੀ । ” 





1003 


- ਮਾਰੂ ੫, ਅਸ ੨, ੨:੨ (1017) 
ਹੋਰ ਰੂਪ: 
ਕਹੀਅਹਿ - 
“ਗੁਣ ਗਭੀਰ ਗੁਨ ਨਾਇਕਾ ਗੁਣ ਕਹੀਅਹਿ ਕੇਤ। ” (ਆਖੀਐ) 
- ਬਿਲਾ ੫, ੩੯, ੪੧ (810) 
“ਕਿਆ ਏ ਭੂਪਤਿ ਬਪੁਰੇ ਕਹੀਅਹਿ ਕਹੁ ਏ ਕਿਸ ਨੋ ਮਾਰਹਿ। ” 
- ਸਾਰ ੫, ੩੪, ੨੧੧ (1211) 
ਕਹੀਅਤ - 
“ਸਾ ਮਤਿ ਨਿਰਮਲ ਕਹੀਅਤ ਧੀਰ। ” (ਆਖੀ ਜਾਂਦੀ ਹੈ) 
- ਗਉ ੫, ੧੬੧, ੧:੧ (198) 
“ਕਹੀਅਤ ਆਨ ਅਚਰੀਅਤ ਅਨ ਕਛੁ ਸਮਝ ਨ ਪਰੈ ਅਮਰ ਮਾਇਆ। ”? 
(ਕਹਿੰਦੇ, ਆਖਦੇ) 
- ਸੋਰ ਰਵਿ, ੩, ੩:੧ (658) 
ਕਹੀਅਤੁ - 
“ਸੋ ਬਰਾਹਮਣੁ ਕਹੀਅਤੁ ਹੈ ਹਮਾਰੈ। ” (ਕਹੇ/ਆਖੇ ਜਾਂਦੇ ਹਨ) 
- ਗਉ ਕਬ, ੭, ੪੨ (324) 
ਕਹੀਅਨਿ - 
“ਕੇਤੇ ਰਾਗ ਪਰੀ ਸਿਉ ਕਹੀਅਨਿ ਕੇਤੇ ਗਾਵਣਹਾਰੇ । ” (ਕਹੀਦੇ/ਆਖਦੇ ਹਨ) 
- ਜਪੁ ੧, ੨੭੪੩ (6) 
ਕਹੀਅਨਿ੍‌ - 


“ਘੁਟਿ ਘੁਟਿ ਜੀਆ ਖਾਵਣੇ ਬਗੇ ਨ ਕਹੀਅਨ੍ਿ। ” 


- ਸੂਹੀ ੧, ੩, ੩:੨ (729) 
ਕਹੀਆਂ - 
“ਪਰਮ ਬੈਰਾਗੁ ਨਿਤ ਨਿਤ ਹਰਿ ਧਿਆਏ ਮੈ ਹਰਿ ਗੁਣ ਕਹਤੇ ਭਾਵਨੀ ਕਹੀਆ। ”? 
(ਆਖੀ ਹੈ) 
- ਬਿਲਾ ੪, ਅਸ ੫, ੫:੧ (834) 
“ਮਸਟਿ ਕਰਉ ਮੂਰਖੁ ਜਗਿ ਕਹੀਆ। ” (ਕਹਿੰਦੇ ਹਨ) 
- ਪੁਭਾ ੧, ੧੨, ੧੧ (1330) 
ਕਹੀਐ - 
“ਬਹੁਤਾ ਕਹੀਐ ਬਹੁਤਾ ਹੋਇ। ” (ਆਖੀਏ/ਬਿਆਨ ਕਰੀਏ) 
- ਜਪੁ ੧, ੨੪:੧੦ (5) 
“ਜਿਸੁ ਮਨਿ ਵਸੈ ਨਰਾਇਣੋ ਸੋ ਕਹੀਐ ਭਗਵੰਤੁ । ” (ਆਖੀਦਾ/ਕਹੀਦਾ ਹੈ) 
- ਮਾਝ ੫, ਦਿਨ ੩:੫ (137) 
“ਤੇਰੀ ਨਿਰਗੁਨ ਕਥਾ ਕਾਇ ਸਿਉ ਕਹੀਐ ਐਸਾ ਕੋਇ ਬਿਬੇਕੀ। ”” 
- ਗਉ ਕਬ, ੪੭, ੩:੧ (333) 
ਕਹੀਐ - 
“ਕਵਨ ਕਵਨ ਕਵਨ ਗੁਨ ਕਹੀਐ ਅੰਤੁ ਨਹੀ ਕਛੁ ਪਾਰੈ । ”? 
- ਕਾਨ ੫, ੨੦, ੧੧੧ (1302) 
(1957 ਤੋ" ਪਿਛਲੀਆਂ ਛਾਪਾਂ ਵਿਚ ਇਹ ਸ਼ਬਦ “ਕਹੀਐ” ਹੈ) 





1004 


ਕਹੀਜੈ - 
“ਬੁਰਾ ਭਲਾ ਕੋਈ ਨ ਕਹੀਜੈ। ” (ਕਹੀਏ, ਆਖੀਏ) 

- ਗਉਂ ੫, ੧੦੧, ੩:੧ (186) 
“ਸਗਲ ਸ੍ਰਿਸਟਿ ਕੋ ਧਣੀ ਕਹੀਜੈ ਜਨ ਕੋ ਅੰਗੁ ਨਿਰਾਰੋ। ” (ਅਖਵਾਉਂਦਾ ਹੈ) 

- ਗੂਜ ੫, ੧੦, ੧":੨ (498) 


“ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀਦਾ। ” 
- ਸਲੋ ਫਰ, ੧੩੦੪੨ (1384) 


- ਆਸਾਂ ੫, ਸੋਪੁ ੪, ੨:੩ (12) 
“ਕਹੁ ਬੇਨੰਤੀ ਅਪੁਨੇ ਸਤਿਗੁਰ ਪਾਹਿ। ” (ਆਖੋ ਭਾਵ ਕਹੋ) 
- ਗਉ ੫, ੯੦, ੧":੧ (182) 
(2) ਦਸੋ 
“ਸਸੁਰੈ ਪੇਈਐ ਪਿਰੁ ਵਸੈ ਕਹੁ ਕਿਤੁ ਬਿਧਿ ਪਾਈਐ। ”” 
- ਗਉ ੩, ੩੭, ੧":੧ (162) 
(3) ਨੂੰ 
“ਨੰਨਾਕਾਰੁ ਨ ਹੋਤਾ ਤਾ ਕਹੁ । 
ਨਾਮੁ ਮੰਤੁ ਗੁਰਿ ਦੀਨੋ ਜਾ ਕਹੁ । ” 
- ਗਉ ੫. ਬਾਅ ੩੬:੫;੬ (257) 
(1) ਕਿਸੇ ਤਰ੍ਹਾਂ, ਕਿਸੇ ਢੰਗ ਨਾਲ 
“ਨਾਨਕ ਕਹੂ ਨ ਸੀਝਈ ਬਿਨੁ ਨਾਵੈ ਪਤਿ ਜਾਇ। ” 
- ਗਉ ੫. ਸੁਖ ਪਸ:੨ (268) 
ਹੋਰ ਰੂਪ: 


€) 


ਕਹੂੰ - 
“ਕਹੂੰ ਨ ਭੀਜੈ ਸੰਜਮ ਸੁਆਮੀ ਬੋਲਹਿ ਮੀਠੇ ਬੈਨ। ” 


- ਧਨਾ ੫, ੧੩, ੧:੨ (674) 
(2) ਕਿਸੇ ਤੋ” 
“ਬੇਦ ਪੁਰਾਨ ਸਿੰਮ੍ਰਿਤ ਸਭ ਖੋਜੇ ਕਹੂ ਨ ਊਬਰਨਾ। ” 


- ਅਸ ਕਬ, ੫. ੪:੧ (477) 


- ਆਸਾ ਰਵਿ, ੬, ੨੨ (487) 
“ਕਬੀਰ ਦੇਖਿ ਦੇਖਿ ਜਗੁ ਢੂੰਢਿਆ ਕਹੂੰ ਨ ਪਾਇਆ ਠਉਰੁ । ” 
- ਸਲੋ ਕਬ ੯੨੧੧ (1369) 
(2) ਕਿਸੇ ਤਰਾਂ, ਵੇਖੋ “ਕਹੂ” (1) 





1005 


“ਗੁਰ ਬਿਨੁ ਆਪੁ ਨ ਚੀਨੀਐ ਕਹੇ ਸੁਣੇ ਕਿਆ ਹੋਇ। ”? 
- ਸਿਰੀ ੧, ਅਸ ੮, ੮੨ (58) 
(2) ਆਖੇ, ਬਿਆਨ ਕੀਤੇ 
“ਕਹੇ ਨ ਜਾਨੀ ਅਉਗਣ ਮੇਰੇ। ” (ਆਖੇ, ਬਿਆਨ ਕੀਤੇ) 
- ਗਉ ੧, ੧੭, ੧":੨ (156) 
ਹੋਰ ਰੂਪ: 
ਕਹੈ - 
“ਜੇ ਕੋ ਕਹੈ ਪਿਛੈ ਪਛੁਤਾਇ। ” 
- ਜਪੁ ੧, ੧੨੧੨ (3) 
(3) ਸਿਮਰਿਆ 
“ਹਉ ਬਲਿ ਬਲਿ ਜਿਨ ਰਾਮ ਕਹੇ । ” 
- ਗਉ ਨਾਮ, ੧, ੧:੩ (345) 
ਹੋਰ ਰੂਪ: 
ਕਹੈ - 
“ਜੋ ਜੋ ਕਹੈ ਸੁ ਮੁਕਤਾ ਹੋਇ। ” (ਸਿਮਰੇ, ਨਾਮ ਲਏ) 
- ਗਉਂ ੫. ਸੁਖ ੭ਸ :੨ (271) 
(4) ਆਖਦੇ ਹਨ 
““ਮਿਥਨ ਮਨੋਰਥ ਸੁਪਨ ਆਨੰਦ ਉਲਾਸ ਮਨਿਮੁਖਿ ਸਤਿ ਕਹੇ। ”” 
- ਆਸਾ ੫. ੧੪੨, ੨੧੯੧ (406) 


ਹੋਰ ਰੂਪ: 
ਕਹੈ - 
“ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ । ? 


- ਜਪੁ ੧, ੨੩੬ (1) 
“ਨਾਨਕੁ ਨੀਚੁ ਕਹੈ ਵੀਚਾਰੁ । ”” 
- ਜਪੁ ੧, ੧੮੯ (4) 


(1) ਆਖੇ, ਬਿਆਨ ਕਰੇ, ਵੇਖੋ “ਕਹੇ ” (2) 
“ਜੋ ਜੋ ਕਹੈ ਠਾਕੁਰ ਪਹਿ ਸੇਵਕੁ ਤਤਕਾਲ ਹੋਇ ਆਵੈ। ” (ਬੇਨਤੀ ਕਰੇ) 
- ਆਸਾ ੫, ੧੨੯, ੧੯੨ (403) 
(2) ਆਖਦਾ ਹੈ, ਕਹਿੰਦਾ ਹੈ, ਵੇਖੋ “ਕਹੇ” (4) 
“ਉਸਤਤਿ ਕਹਨੁ ਨ ਜਾਇ ਤੁਮਾਰੀ ਕਉਣੁ ਕਹੈ ਤੂ ਕਦ ਕਾ। ” (ਆਖ ਸਕਦਾ ਹੈ) 
- ਤੁਖਾਂ ੫, ਛੰਤ ੧, ੪:੫ (1117) 
(3) ਦਸਦੇ ਹਨ, ਵਿਖਿਆਨਦੇ ਹਨ 
“ਚਾਰਿ ਪਦਾਰਥ ਕਹੈ ਸਭੁ ਕੋਈ। ”? 
- ਗਉਂ ੧, ੧੨, ੨:੧ (154) 
“ਜਿਸੁ ਦਰ ਕਾਰਣਿ ਫਿਰਾ ਉਦਾਸੀ ਸੋ ਦਰੁ ਕੋਈ ਆਇ ਕਹੈ । ” (ਦੱਸੇ) 
- ਰਾਮ ੧, ੩, ੧੨ (877) 
“ਭੂਲੀ ਭੂਲੀ ਮੈ ਫਿਰੀ ਪਾਧਰੁ ਕਹੈ ਨ ਕੋਇ। ” (ਦੱਸਦਾ) 
- ਮਾਰੂ ੩, ਵਾਰ ੩ਸ, ੧, ੧:੧ (1087) 





1006 


ਹੋਰ ਰੂਪ: 
ਕਹੋ - 
“ਕੁਆਰ ਕੰਨਿਆ ਜੈਸੇ ਸੰਗਿ ਸਹੇਰੀ ਪ੍ਰਿਅ ਬਚਨ ਉਪਹਾਸ ਕਹੋ। ” (ਆਖਦੀ ਹੈ) 
- ਸਾਰ ੫, ੩, ੧:੧ (1203) 
(4) ਹੁਕਮ ਕਰੇ, ਕਰਨ ਲਈ ਆਖੇ 
“ਜੋ ਗੁਰੁ ਕਹੈ ਸੋਈ ਪਰੁ ਕੀਜੈ ਤਿਸਨਾ ਅਗਨਿ ਬੁਝਾਈਐ। ”” 
- ਗਉ ੩, ਛੰਤ ੧, ੧:੪ (243) 
“ਜਾ ਗੁਰੁ ਕਹੈ ਉਠਹੁ ਮੇਰੇ ਭਾਈ ਬਹਿ ਜਾਹਿ ਘੁਸਰਿ ਬਗੁਲਾਰੇ । ” 
- ਗਉਂ ੪, ਵਾਰ ੨੧ਸ, ੪, ੧:੨ (312) 
(5) ਸਿਮਰੇ, ਵਡਿਆਈ ਕਹੇ, ਵੇਖੋ “ਕਹੇ ” (3) 
“ਰਾਮ ਨਰਾਇਣੁ ਕਹੈ ਕਹਾਏ। ” (ਜਪੇ ਤੇ ਜਪਾਏ) 
- ਆਸਾ ੧, ਅਸ ੫, ੩੨ (413) 
(6) ਵਾਸਤੇ 
“ਕਹੈ ਖੁਦਾਇ ਨ ਮਾਨੈ ਕੋਇ। ” (ਖੁਦਾ ਦੇ ਵਾਸਤੇ ਕੋਈ ਨਹੀ ਮੰਨਦਾ) 
- ਆਸਾ ੧, ੪, ੩੪ (350) 
(7) ਪੜੇ, ਉਚਾਰਣ ਕਰੇ (ਭਾਵ) 
“ਹਰਿ ਕਾ ਸੰਤੁ ਸਤਗੁਰੁ ਸਤ ਪੁਰਖਾ ਜੋ ਬੋਲੈ ਹਰਿ ਹਰਿ ਬਾਨੀ। 
ਜੋ ਜੋ ਕਹੈ ਸੁਣੈ ਸੋ ਮੁਕਤਾ ਹਮ ਤਿਸ ਕੈ ਸਦ ਕੁਰਬਾਨੀ। ”” 
- ਧਨਾ ੪, ੩, ੧:੨ (667) 


(1) ਆਖਦੀ ਹੈ, ਵੇਖੋ “ਕਹੈ” (3) 
(2) ਹੁਕਮ, ਆਗਿਆ, ਕਹਿਆ 
“ਜਨ ਭਗਤਨ ਕੋ ਕਹੋ ਨ ਮਾਨੋ ਕੀਓ ਅਪਨੋ ਪਾਈ ਹੈ। ” 
- ਗੂਜ ਕਬ, ੧, ੨੨ (524) 

(3) ਦਸਦੇ ਹਨ, ਵਿਖਿਆਨਦੇ ਹਨ ਵੇਖੋ “ਕਹੈ” (3) 
(ਸੰ.) ਕੰਗਨ, ਕੜ, ਹੋਰ ਵੇਖੋ ਕੰਗਨ “ਕੰਨ? 
“ਹਾਰ ਡੋਰ ਕੰਕਨ ਘਣੇ ਕਰਿ ਥਾਕੀ ਸੀਗਾਰੁ । ” 

- ਰਾਮ ੧, ਓਅੰ ੫੧੨ (340) 


(ਸੰ.) ਦਾਸ, ਸੇਵਕ, ਹੋਰ ਵੇਖੋ “ਕੰਕਰੁ ? 
“ਚਿਤਿ ਨ ਆਇਓ ਪਾਰਬ੍ਰਹਮ ਜਮ ਕੰਕਰ ਵਸਿ ਪਰਿਆ। ” (ਜਮਾਂ ਦਾ ਸੇਵਕ ਭਾਵ 
ਜਮਦੂਤ) 


- ਸਿਰੀ ੫, ਅਸ ੨੬, ੮:੪ (71) 
(ਇਹ ਸ਼ਬਦ ਹਮੇਸ਼ਾ “ਜਮ” ਨਾਲ ਰਲ “ਜਮਕੰਕਰ” ਕਰਕੇ ਆਇਆ ਹੈ?) 
ਹੋਰ ਰੂਪ: 
ਕੰਕਰਾ - 
“ਧਰਮ ਰਾਇ ਜਮ ਕੰਕਰਾ ਨੋ ਆਖਿ ਛਡਿਆ, ਏਸੁ ਤਪੇ ਨੋ ਤਿਥੈ ਖੜਿ ਪਾਇਹੁ, 
ਜਿਥੈ ਮਹਾਂ ਮਹਾਂ ਹਤਿਆਰਿਆ। ”” 
- ਗਉ ੪, ਵਾਰ ੩੦ਸ, ੪, ੧:੧੧ (316) 





1007 


ਕੰਕਰਿ - 
“ਬਾਧੇ ਮੁਕਤਿ ਨਾਹੀ ਜੁਗ ਚਾਰੇ ਜਮ ਕੰਕਰਿ ਕਾਲਿ ਪਰਾਤਾ ਹੇ। ? 
- ਮਾਰੂ ੧, ਸੋਲਾ ੧੧, ੯:੩ (1031) 
<<< (1) ਕਕਰ ਦੇ (ਸ਼ਬਦਾਰਥ, ਸੰਥਿਆ) 
(2) ਅੱਕ ਦੀਆਂ ਖਖੜੀਆਂ (ਮਹਾਨਕੋਸ਼, ਨਿਰਣੇ) 
(ਮਹਾਨਕੋਸ਼ ਤੇ ਦਰਪਣ ਪਾਠ “ਕਕਰੀ ਆਬਰੇ ” ਕਰਦਾ ਹੈ) 
“ਰਾਜਾ ਰਾਮ ਕਕਰੀਆ ਬਰੇ ਪਕਾਏ । ” 
- ਆਸਾ ਕਬ, ੬, ੧":੧ (477) 
ਤੁਕ ਦਾ ਭਾਵ ਹੈ: ਵੇਖਣ ਨੂੰ ਅਸੰਭਵ ਗੱਲਾਂ 
(1) ਜੰਮਿਆ ਹੋਇਆ ਪਾਣੀ, ਕੋਰਾ 
“ਪਾਲਾ ਕਕਰੁ ਵਰਫ ਵਰਸੈ ਗੁਰਸਿਖੁ ਗੁਰ ਦੇਖਣ ਜਾਈ। ” 
- ਸੂਹੀ ੪, ਅਸ ੧, ੨੭੧੧ (758) 
ਇਥੇ ਇਹ ਅਤਿ ਠੰਡ ਦਾ ਪ੍ਰਤੀਕ ਹੈ 
(2) ਛੋਟੇ ਛੋਟੇ ਪਥਰ, ਕੰਕਰ, ਰੋੜੇ 
“ਕਕਰੁ ਚੁਗਨਿ ਥਲਿ ਵਸਨਿ ਰਬ ਨ ਛੋਡਨਿ ਪਾਸੁ। ? 
- ਸਲੋ ਫਰ, ੧੦੧੨ (1383) 


ਸੇਵਕ, ਦਾਸ ਵੇਖੋ “ਕੰਕਰ 
“ਜਮ ਕੰਕਰੁ ਨੇੜਿ ਨ ਆਵਈ ਰਸਨਾ ਹਰਿ ਗੁਣ ਗਾਉ।” 
- ਗਉ ੫, ੧੭੦", ੧੨ (218) 


- ਗਉਂ ੫. ਬਾਅ ੧੭੧ (253) 


““ਕਕੈ ਕੇਸ ਪੁੰਡਰ ਜਬ ਹੂਏ ਵਿਣੁ ਸਾਬੂਣੈ ਉਜਲਿਆ। ” 
- ਆਸਾਂ ੧, ਪਟੀ ੫:੧ (432) 
(ਸੰ.) ਪਲਾ, ਸਿਰਾ, ਲੰਗੋਟੀ ਅਥਵਾ ਧੋਤੀ ਦਾ ਪਲਾ 
“ਮੰਥੈ ਟਿਕਾ ਤੋੜਿ ਧੋਤੀ ਕਖਾਈ। ? 
- ਆਸਾ ੧, ਵਾਰ ੧੬ਸ, ੧, ੨੯ (471) 


“ਕਰ ਕਰਿ ਕਰਤਾ ਕੰਗਨ ਪਹਿੰਰੈ ਇਨ ਬਿਧਿ ਚਿਤੁ ਧਰੇਈ। ” 
- ਆਸਾ ੧, ੩੫, ੨੨ (359) 


ਹੋਰ ਰੂਪ: 
ਕੰਗਨਾ - 
“ਕਨਿਕ ਕਨਿਕ ਪਹਿਰੇ ਬਹੁ ਕੰਗਨਾ ਕਾਪਰੁ ਭਾਂਤਿ ਬਨਾਵੈਗੋ । ”” 
- ਕਾਨ ੪, ਅਸ ੧, ੫:੧ (1308) 





1008 


“ਬਿਨੁ ਕੰਤ ਪਿਆਰੇ ਨਹ ਸੂਖ ਸਾਰੇ ਹਾਰ ਕੰਕਣ ਧ੍ਰਿਗੁ ਬਨਾ। ” 
- ਰਾਮ ੫. ਰੁਤੀ ੫:੩ (928) 


- ਜਪੁ ੧, ੩੪:੧੧ (7) 
(2) ਕਚੇ, ਛੇਤੀ ਟੁੱਟ ਜਾਣ ਵਾਲੇ 
“ਨਾਇ ਵਿਸਰਿਐ ਧ੍ਗਿ ਜੀਵਣਾ ਤੁਟੈ ਕਚ ਧਾਗੇ। ” 
ਰਹ - ਗਉ ੫, ਵਾਰ ੧੬:੪ (322) 
(3) (ਸੰ) ਸ਼ੀਸ਼ਾ, ਕੰਚ 
“ਨਲ ਕਵਿ ਪਾਰਸ ਪਰਸ ਕਚ ਕੰਚਨਾ ਹੋਇ ਚੰਦਨਾ ਸੁਬਾਸੁ ਜਾਸੁ ਸਿਮਰਤ ਅਨ 


- ਸਵ ੪, ਨਲ ੩:੪ (1399) 


“ਕਚਹੁ ਕੰਚਨੁ ਭਇਅਉ ਸਬਦੁ ਗੁਰ ਸੁਵਣਹਿ ਸੁਣਿਓ। ” 

- ਸਵ ੪, ਨਲ ੬:੧ (1399) 
(1)(ਸੰ.) ਸੋਨਾ, ਸੁਨਹਿਰੀ ਰੰਗ ਦੀ ਇਕ ਕੀਮਤੀ ਧਾਤ ਜਿਸ ਨੂੰ ਜ਼ੰਗ ਨਹੀ' ਲਗਦਾ 
ਤੇ ਜਿਸ ਦੇ ਗਹਿਣੇ ਬਣਦੇ ਹਨ 
“ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ। ”? 

- ਸਿਰੀ ੧, ੯, ੨੨ (17) 


- ਸਾਰ ੫, ੧੩੧, ੧":੧ (1229) 


ਕੰਚਨੁ - 
“ਬਿਨੁ ਸਤਿਗੁਰ ਭੇਟੇ ਕੰਚਨੁ ਨ ਥੀਐ ਮਨਮੁਖੁ ਲੋਹੁ ਬੂਡਾ ਬੇੜੀ ਪਾਸਿ। ” 
- ਸਿਰੀ ੪, ੬੭, ੩੩ (40) 


੪੬ ਤੇ 


ਕੈਹਾ ਕੰਚਨੁ ਤੁਟੈ ਸਾਰੁ । ” 

- ਮਾਝ ੧, ਵਾਰ ੧੨ਸ, ੧, ੨:੧ (143) 
(2) ਸੋਨੇ ਦਾ ਇਕ ਸਿਕਾ, ਮੋਹਰ 
“ਸੁਰਗ ਨਰਕ ਅੰਮ੍ਰਿਤ ਬਿਖੁ ਏ ਸਭ ਤਿਉ ਕੰਚਨ ਅਰੁ ਪੈਸਾ। ? 

- ਗਉਂ ੯, ੭, ੨:੧ (220) 

(3) ਸੁਨਹਿਰੀ, ਸੋਨੇ ਰੰਗੀ 
“ਕੰਚਨ ਕਾਇਆ ਕੋਟ ਗੜ ਵਿਚਿ ਹਰਿ ਹਰਿ ਸਿਧਾ। ” (ਕਾਇਆ ਦੇ ਸੁਨਹਿਰੀ 
ਕਿਲੇ ਵਿਚ) 
- ਆਸਾ ੪, ਛੰਤ ੧੬, ੧:੨ (449) 





1009 


(ਕਾਇਆ ਦੇ ਸੁਨਹਿਰੀ ਕਿਲੇ ਵਿਚ) 


ਕਚਰਾਇਣ -- ਦਲੀਲ ਦੀ ਕਸਵਟੀ ਉਤੇ ਪੂਰੀ ਨਾ ਉਤਰਨ ਵਾਲੀ ਗਲ, ਦੰਦ ਕਥਾ 
“ਭਰਮਿ ਭੂਲੇ ਨਰ ਕਰਤ ਕਚਰਾਇਣ । ” 
- ਭੈਰ ੫, ੧, ੧":੧ (1136) 


ਕਚੜਿਆ --- ਜੋ ਛੇਤੀ ਟੁੱਟ ਜਾਣ, ਜੋ ਨਾਲ ਨਾ ਨਿਭਣ 
“ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ। ” 
- ਮਾਰੂ ੫. ਵਾਰ ੨੨ਸ, ੧, ੧:੧ (1102) 


ਛੇਤੀ ਟੁਟਣ ਵਾਲਾ, ਜੋ ਸਥਿਰ ਨਹੀਂ', ਹੋਰ ਵੇਖੋ “ਕਚੀ? 
“ਅੰਧਾ ਕਚਾ ਕਚੁ ਨਿਕਚੁ । ? 
- ਸਿਰੀ ੧, ੩੨, ੧":੨ (25) 
“ਕਾਇਆ ਕਚੀ ਕਚਾ ਚੀਰੁ ਹੰਢਾਏ । ” (ਨਾਲ ਨ ਨਿਭਣ ਵਾਲਾ) 
- ਮਾਝ ੩, ਅਸ ੫, ੨੯੧ (111) 
“ਮਾਇਆ ਮੋਹ ਕਾ ਕਚਾ ਚੋਲਾ ਤਿਤੁ ਪੈਂਧੈ ਪਗੁ ਖਿਸੈ। ” (ਛੇਤੀ ਪਾਟ ਜਾਣ ਵਾਲਾ) 
- ਵਡ ੩, ਅਲਾ ੩, ੨:੪ (584) 
“ਕਚਾ ਰੰਗੁ ਕਸੁੰਭ ਕਾ ਥੋੜੜਿਆ ਦਿਨ ਚਾਰਿ ਜੀਉ। ? (ਛੇਤੀ ਲਹਿ/ਉਡ ਜਾਣ 
ਵਾਲਾ) 
- ਸੂਹੀ ੧, ਅਸ ੨, ੧:੧ (751) 
“ਜੋ ਹੁਕਮੁ ਨ ਬੂਝੈ ਖਸਮ ਕਾ ਸੋਈ ਨਰੁ ਕਚਾ। ” (ਜੋ ਸਥਿਰ ਨਹੀਂ', ਡੋਲਣਵਾਲਾ) 
- ਮਾਰੂ ੩, ਵਾਰ ੨੨:੨ (1094) 
“ਭਾਂਡਾ ਧੋਵੈ ਕਉਣੁ ਜਿ ਕਚਾ ਸਾਜਿਆ। ? (ਛੇਤੀ ਭਜ/ਖੁਰ ਜਾਣ ਵਾਲਾ) 
- ਸਲੋ ੧, ੧੪:੧ (1411) 


“ਜਿਤਨੇ ਧਨਵੰਤ ਕੁਲਵੰਤ ਮਿਲਖਵੰਤ ਦੀਸਹਿ ਮਨ ਮੇਰੇ ਸਭਿ ਬਿਨਸਿ ਜਾਹਿ ਜਿਉ 
ਰੰਗੁ ਕਸੁੰਭ ਕਚਾਣੁ । ? 
- ਗੋਂਡ ੪, ੪, ੨੧ (861) 


---- (1) ਝੂਠੇ, ਕਚੇ, ਤੋੜ ਨ ਨਿਭਣ ਵਾਲੇ 
“ਜਿਨ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ। ” 


- ਆਸਾ ਫਰ, ੧, ੧:੨ (488) 


ਛੇਤੀ ਟੁੱਟ ਜਾਣ ਵਾਲੀ, ਜੋ ਸਥਿਰ/ਪਕੀ ਨਹੀ 
“ਕਚੀ ਕੰਧ ਕਚਾ ਵਿਚਿ ਰਾਜੁ। ? 
- ਸਿਰੀ ੧, ੩੨, ੩:੧ (25) 
“ਦੇਖਹਿ ਕੀਤਾ ਆਪਣਾ ਧਰਿ ਕਚੀ ਪਕੀ ਸਾਰੀਐ। ” (ਮੰਦੇ ਜੀਵ-ਚੰਗੇ ਮੰਦੇ ਜੀਵਾਂ 
ਨੂੰ ਧਰਕੇ) 
- ਆਸਾ ੧, ਵਾਰ ੨੦੪੨ (474) 
“ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ। ” (ਅਪਰਵਾਨ, ਖੋਟੀ, ਝੂਠੀ) 
- ਰਾਮ ੩, ਅਨੰ ੨੪:੧ (920) 
“ਕਾਮ ਕ੍ਰੋਧ ਕੀ ਕਚੀ ਚੋਲੀ। ” (ਨਾਸਮਾਨ) 





1010 


- ਮਾਰੂ ੧, ਸੋਲਾ ੩, ੧੨੨ (1022) 
“ਹੋਰ ਕਚੀ ਮਤੀ ਕਚੁ ਪਿਚੁ ਅੰਧਿਆ ਅੰਧੁ ਬੀਚਾਰੁ । ” (ਖੋਟੀ/ਝੂਠੀ ਸੋਚ/ ਬੁੱਧੀ) 
- ਸਾਰ ੪, ਵਾਰ ੧੧ਸ, ੧, ੨੬ (1242) 


“ਕਹਦੇ ਕਚੇ ਸੁਣਦੇ ਕਚੇ ਕਚੱ) ਆਖਿ ਵਖਾਣੀ। ” 
- ਰਾਮ ੩, ਅਨੰ ੨੪੩ (920) 


“ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ ਸੁ ਕੁੜੁ ਅਹੰਕਾਰੁ ਕਚੁ ਪਾਜੋ। ” 
`___= ਸਿਰੀ ੪, ਛੰਤ ੧, ੪:੫ (79) 
“ਜੋ ਮਰਿ ਜੰਮੇ ਸੁ ਕਚੁ ਨਿਕਚੁ। ? (ਨਾਸਵਾਨ) 
- ਆਸਾ ੧, ਵਾਰ ੨ਸ, ੧, ੧:੧੨ (463) 
“ਨਾਨਕ ਹਰਿ ਕਾ ਭਾਣਾ ਮੰਨੇ ਸੋ ਭਗਤੁ ਹੋਇ ਵਿਣੁ ਮੰਨੇ ਕਚੁ ਨਿਕਚੁ । ” (ਝੂਠ) 
- ਰਾਮ ੩, ਵਾਰ ੯ਸ, ੩, ੧:੪ (950) 
“ਨਾ ਮੈਲਾ ਨਾ ਧੁੰਧਲਾ ਨਾ ਭਗਵਾ ਨਾ ਕਚੁ। ? (ਮਾਇਆ ਦਾ ਕਚਾ ਰੰਗ) 
- ਮਾਰੂ ੩, ਵਾਰ ਦਸ, ੧, ੧:੧ (1089) 
(2) ਕਚਾ, ਜੋ ਪਕਾਇਆ ਨਹੀ ਗਿਆ 
“ਬਿਨਸਿ ਜਾਇ ਕੁਰਾ ਕਚੁ ਪਾਚਾ। ” (ਕਚਾ/ਪਿਲਾ) 
੍‌੍ -ਗਉ ੪, ੪੨, 4:੨ (164) 
“ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ। ” 
(ਚੰਗਾ ਮੰਦਾ, ਅਣ-ਵਿਚਾਰਿਆ) 
- ਗਉਂ ੪, ਵਾਰ ੯:੪ (304) 


ਕਚਾ, ਛੇਤੀ ਉਤਰ/ਫਿਕਾ ਪੈ ਜਾਣ ਵਾਲਾ 
“ਮਨਮੁਖੁ ਰੰਗੁ ਕਸੁੰਭੁ ਹੈ ਕਚੂਆ ਜਿਉ ਕੁਸਮ ਚਾਰਿ ਦਿਨ ਚਾਗਾ। ” 
- ਮਾਲੀ ੪, ੪, ੨:੧ (985) 


- ਗਉਂ ਕਬ, ੯, ੧:੩ (325) 


“ਕਹਦੇ ਕਚੇ ਸੁਣਦੇ ਕਚੇ ਕਚੱ) ਆਖਿ ਵਖਾਣੀ। ”” 

- ਰਾਮ ੩, ਅਨੰ ੨੪੩ (920) 
(1) ਜੋ ਪਕਾਇਆ ਨਹੀ ਗਿਆ, ਖੁਰ ਜਾਣ ਵਾਲਾ 
“ਫਰੀਦਾ ਕਚੈ ਭਾਂਡੈ ਰਖੀਐ ਕਿਚਰੁ ਤਾਈ ਨੀਰੁ । ” 


- ਸਲੋ ਫਰ, ੯੫੦੨ (1382) 
(2) ਨਿਗੂਣੀਆਂ ਵਸਤਾਂ, ਨਾਸ਼ਵੰਤ ਵਸਤੂਆਂ 
“ਇਕਿ ਰਤਨ ਪਦਾਰਥ ਵਣਜਦੇ ਇਕਿ ਕਚੈ ਦੇ ਵਾਪਾਰਾ। ” 

= ਮਾਝ ੧, ਵਾਰ ੭:੧ (141) 





1011 


“ਹਰਿ ਰਤਨੈ ਕਾ ਵਾਪਾਰੀਆ ਹਰਿ ਰਤਨ ਧਨੁ ਵਿਹਾਂਝੈ ਕਚੈ ਕੇ ਵਾਪਾਰੀਏ ਵਾਕਿ 
ਹਰਿ ਧਨੁ ਲਇਆ ਨ ਜਾਈ। ” 
- ਸੂਹੀ ੪, ੧੦, ੨੨੨ (734) 


ਇਕ ਦੇਵਤਾ, ਚੌਵੀ ਅਵਤਾਰਾਂ ਵਿਚੋਂ ਵਿਸ਼ਨੂੰ ਦਾ ਦੂਜਾ ਅਵਤਾਰ। ਭਾਗਵਤ ਪੁਰਾਣ ਦੇ 
ਦੇਵਤਿਆਂ ਦੇ ਸਮੁੰਦਰ ਰਿੜਕਨ ਸਮੇ ਵਿਸ਼ਨੂੰ ਨੇ ਕਛ ਅਵਤਾਰ ਧਾਰ ਕੇ ਮੰਦਾਚਲ 
ਪਹਾੜ ਦੇ ਬਣਾਏ ਮਧਾਣੇ ਨੂੰ ਆਪਣੀ ਪਿੱਠ ਤੇ ਆਸਰਾ ਦੇ, ਰਿੜਕਨਾ ਸੰਭਵ ਕੀਤਾ 
ਸੀ। ਹੋਰ ਵੇਖੋ “ਕਛੁ? (2) 

“ਜਰਮ ਕਰਮ ਮਛ ਕਛ ਹੁਅ ਬਰਾਹ ਜਮੁਨਾ ਕੈ ਕੂਲਿ ਖੇਲੁ ਖੇਲਿਓ ਜਿਨਿ ਗਿੰਦ 


- ਸਵ ੪, ਗਯੰ ੯:੪ (1403) 
- ਧਨਾ ਡ਼ਿਲੋ, ੧, ੫:੨ (695) 


- ਗਉਂ ੫, ੧੦੮, ੧੨ (187) 


“ਕੂੜਾ ਕਪੜੁ ਕਛੀਐ ਕੂੜਾ ਪੈਨਣੁ ਮਾਣੁ । ” 
- ਸੂਹੀ ੩, ਵਾਰ ੧੪ਸ, ੧, ੧੬ (790) 


(1) ਕੁਝ 
“ਜੋ ਕਛੁ ਕਰੀ ਸੁ ਤੇਰੈ ਹਦੂਰਿ। ? 
੍‌੍ - ਸਿਰੀ ੧, ੩੧, ੨੨ (25) 
“ਚੇਤਿ ਅਚੇਤ ਮੂੜ ਮਨ ਮੇਰੇ ਅੰਤਿ ਨਹੀ ਕਛੁ ਤੇਰਾ। ” (ਕੁਝ ਵੀ) 
- ਸਿਰੀ ੧, ਪਹ ੧, ੨੪ (75) 
“ਦੂਖੁ ਰੋਗੁ ਕਛੁ ਭਉ ਨ ਬਿਆਪੈ। ” (ਜ਼ਰਾ ਜਿੰਨਾ ਵੀ) 
- ਗਉਂ ੫, ੯੪, ੧:੩ (184) 
ਹੋਰ ਰੂਪ: 


“ਅੰਮ੍ਰਿਤੁ ਸਾਚਾ ਨਾਮੁ ਹੈ ਕਹਣਾ ਕਛੂ ਨ ਜਾਇ। ” (ਕੁਝ ਵੀ) 
- ਸਿਰੀ ੩, ੫੦, ੨੨ (33) 
“ਹਾਂ ਹਾਂ ਲਪਟਿਓ ਰੇ ਮੂੜ੍ਹੇ ਕਛੂ ਨ ਥੋਰੀ। ” (ਕੋਈ/ਕੁਝ ਥੋੜ੍ਹੀ ਨਹੀਂ) 
- ਟੋਡੀ ੫, ੧੬, ੧":੧ (715) 
“ਅਪੁਨੀ ਇਤਨੀ ਕਛੂ ਨ ਸਾਰੀ। ” (ਥੋੜੀ ਜਿਹੀ/ਜਰਾ ਜਿੰਨੀ ਵੀ) 
- ਸਾਰ ੫, ੫੯, ੧":੧ (1216) 


ਕਛੂਐਅ - 
“ਹਮ ਬਾਰਿਕ ਕਛੂਅ ਨ ਜਾਨਹ ਗਤਿ ਮਿਤਿ ਤੇਰੇ ਮੂਰਖ ਮੁਗਧ ਇਆਨਾ। ” (ਕੁਝ 
ਵੀ) 





1012 


- ਜੈਤ ੪, ੩, ੧੧ (697) 
ਕਛੂਅਕ - 
“ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ। ” 
- ਗਉਂ ਕਬ, ਬਾਅ ੫:੨ (340) 
ਕੁਡੂਆ - 
“ਛੀਜਤ ਡੋਰਿ ਦਿਨਸੁ ਅਰੁ ਰੈਨੀ ਜੀਅ ਕੋ ਕਾਜੁ ਨ ਕੀਨੋ ਕਛੂਆ। ” 
- ਗਉ ੫, ੧੨੭", ੨੨ (206) 


(2) ਕਛ ਅਵਤਾਰ, ਵੇਖੋ “ਕਛ ? 
“ਆਪੇ ਮਛੁ ਕਛੁ ਕਰਣੀਕਰੁ ਤੇਰਾ ਰੂਪੁ ਨ ਲਖਣਾ ਜਾਈ ਹੇ। ” 
- ਮਾਰੂ ੧, ਸੋਲਾ ੧, ੬੩ (1020) 


“ਘਰਿ ਘਰਿ ਮੁਸਰੀ ਮੰਗਲੁ ਗਾਵਹਿ ਕਛੂਆ ਸੰਖੁ ਬਜਾਵੈ। ” 
- ਆਸਾ ਕਬ, ੬, ੨੨ (477) 
(2) ਕੁਝ ਵੀ, ਵੇਖੋ “ਕਛੁ” (1) 


“ਕਹਤ ਕਬੀਰ ਸੁਨਹੁ ਰੇ ਸੰਤਹੁ ਅਨੁ ਧਨੁ ਕਛੂਐ ਲੈ ਨ ਗਇਓ। ”” 
- ਆਸਾ ਕਬ, ੧੫. ੫:੧ (479) 


“ਕਛੇਲੀ ਪਟਮੰਜਰੀ ਟੋਡੀ ਕਹੀ ਅਲਾਪਿ। ? 
- ਰਾਗੁ ੧:੩੫ (1430) 


“ਨਾਮ ਬਿਨਾ ਝੂਠੇ ਕੁਚਲ ਕਛੋਤਿ। ” 
- ਬਿਲਾ ੧, ਅਸ ੧, ੬:੨ (831) 
ਕੱਜਲ, ਅੱਖਾਂ ਵਿਚ ਪਾ ਕੇ ਸ਼ਿੰਗਾਰ ਕਰਨ ਵਾਲਾ ਕਾਲਾ ਪਦਾਰਥ 
“ਮੋਹਨ ਨੀਦ ਨ ਆਵੈ ਹਾਂਵੈ ਹਾਰ ਕਜਰ ਬਸਤ ਅਭਰਨ ਕੀਨੇ । ”” 
- ਬਿਲਾ ੫, ੧੨੮, ੧":੧ (830) 


ਅੱਖਾਂ ਦਾ ਸ਼ਿਗਾਰ ਲਈ ਇਕ ਕਾਲਾ ਪਦਾਰਥ, ਹੋਰ ਵੇਖੋ “ਕਜਲੁ ? 
“ਕਜਲ ਰੇਖ ਨ ਸਹਦਿਆ ਸੇ ਪੰਖੀ ਸੂਇ ਬਹਿਠੁ। ” 
- ਸਲੋ ਫਰ, ੧੪:੨ (1378) 


“ਕਬੀਰ ਕਾਇਆ ਕਜਲੀ ਬਨੁ ਭਇਆ ਮਨੁ ਕੁੰਚਰੁ ਮਯ ਮੰਤੁ। ” (ਅਸਾਮ ਵਿਚ 
ਇਕ ਬਨ ਕਜਲੀ ਬਨ ਹੈ ਜਿਸ ਵਿਚ ਬਹੁਤ ਹਾਥੀ ਰਹਿੰਦੇ ਹਨ) 
- ਸਲੋ ਕਬ, ੨੨੪੦੧ (1376) 


ਕਾਲੇ ਰੰਗ ਦਾ ਪਦਾਰਥ ਜਿਸ ਨਾਲ ਅੱਖਾਂ ਦਾ ਸ਼ਿੰਗਾਰ ਕੀਤਾ ਜਾਂਦਾ ਹੈ, ਵੇਖੋ “ਕਜਲ? 


“ਕਲਰ ਖੇਤੀ ਤਰਵਰ ਕੰਠੇ ਬਾਗਾ ਪਹਿਰਹਿ ਕਜਲੂ ਝਰੈ। ”” 
- ਮਾਰੂ ੧, ਅਸ ੧੧, ੬:੧ (1016) 





1013 


-<-- ਢਕ ਲਿਆ, ਲੁਕਾ ਲਿਆ 
“ਸਭਿ ਧੰਨੁ ਕਹਹੁ ਗੁਰੁ ਸਤਿਗੁਰੂ ਗੁਰੁ ਸਤਿਗੁਰੂ ਜਿਤੁ ਮਿਲਿ ਹਰਿ ਪੜਦਾ 
ਕਜਿਆ। ”? 
- ਕਾਨ ੪, ਵਾਰ ੭:੫ (1316) 


“ਬ੍ਹਮਣ ਕੈਲੀ ਘਾਤੁ ਕੰਵਕਾ ਅਣਚਾਰੀ ਕਾ ਧਾਨੁ । ”? 
- ਸਲੋ ੩, ੪:੧ (1413) 


“ਤੁਮਰੇ ਭਜਨ ਕਟਹਿ ਜਮ ਫਾਂਸਾ। ” (ਦੂਰ ਹੁੰਦੇ ਹਨ/ਕੱਟੇ ਜਾਂਦੇ ਹਨ) 

- ਸੋਰ ਰਵਿ, ੫, ੫:੧ (659) 
“ਗੁਰੁ ਕਰੁ ਸਬਦ ਸਪੁੰਨ ਅਘਨ ਕਟਹਿ ਸਭ ਤੇਰੇ । ” 

- ਸਵ ੪, ਨਲ ੮:੪ (1399) 
ਹੋਰ ਰੂਪ: 
ਕਟੱਹਿ - 
“ਸਤਸੰਗਤਿ ਸਿਉ ਮੇਲਾਪੁ ਹੋਇ, ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟ/ਹਿ 
ਬਿਕਾਰ। ” (ਕੱਟੇ ਜਾਂਦੇ ਹਨ) 

- ਬਿਹਾ ੪, ਵਾਰ ੧੨ਸ, ਮਰ, ੩:੨ (553) 


“ਅਨਿਕ ਕਟਕ ਜੈਸੇ ਭੂਲਿ ਪਰੇ ਅਬ ਕਹਤੇ ਕਹਨੁ ਨ ਆਇਆ। ” 
- ਸੋਰ ਰਵਿ, ੧, ੩:੨ (658) 


ਸਮੂਦਾਇ, ਅਧਿਕ ਗਿਣਤੀ ਵਿਚ, ਬਹੁਤ ਭਾਰਾ 
“ਕਬੀਰ ਰਾਮ ਨਾਮੁ ਜਾਨਿਓ ਨਹੀ ਪਾਲਿਓ ਕਟਕੁ ਕੁਟੰਬੁ । ? 
- ਸਲੋ ਕਬ, ੨੨੬:੧ (1376) 


ਕੰਡਾ, ਦੁਖਦਾਈ, ਕੰਡੇ ਵਾਂਗ ਚੁਬਨ ਵਾਲਾ 
“ਕਾਲੁ ਕੰਟਕੁ ਲੋਭੁ ਮੋਹੁ ਨਾਸੈ ਜੀਅ ਜਾ ਕੈ ਪ੍ਰਭੁ ਬਸੈ। ? 
- ਗਉ ੫. ਛੰਤ ੩, ੪:੪ (249) 
(ਇਕ ਥਾਂ ਤੇ ਛੱਡ ਕੇ ਬਾਕੀ ਸਭ ਥਾਂ ਇਹ ਸ਼ਬਦ “ਕਾਲ” ਨਾ ਆਇਆ ਹੈ?) 
ਕਟਣਹਾਰੁ --- ਦੂਰ ਕਰਨ ਵਾਲਾ 
“ਗੁਣ ਗੋਵਿੰਦ ਨਿਤ ਗਾਵੀਅਹਿ ਅਵਗੁਣ ਕਟਣਹਾਰ। ” 
- ਸਿਰੀ ੫, ੮੬, ੨੧ (48) 


ਹੋਰ ਰੂਪ: 


ਕਟਣਹਾਰੁ - 
“ਸਤਿਗੁਰੁ ਮਿਲੈ ਤਾ ਨਾਮੁ ਦਿੜਾਏ ਸਭਿ ਕਿਲਵਿਖ ਕਟਣਹਾਰੁ । ? 
- ਰਾਮ ੩, ਵਾਰ ੯ਸ, ੩, ੨:੬ (950) 





1014 


“ਤਨੁ ਬੈਸੰਤਰਿ ਹੋਮੀਐ ਇਕ ਰਤੀ ਤੋਲਿ ਕਟਾਇ। ” 
- ਸਿਰੀ ੧, ਅਸ ੧੪, ੨:੧ (62) 
ਕਟਾਇਆ --- ਕਟਵਾਇਆ, ਚੀਰਾਇਆ 
““ਅੰਧੁਲੈ ਦਹਸਿਰਿ ਮੂੰਡੁ ਕਟਾਇਆ ਰਾਵਣੁ ਮਾਰਿ ਕਿਆ ਵਡਾ ਭਇਆ। ” 
- ਆਸਾ ੧, ੭, ੧੨ (350) 
ਕਟਾਈਐ --- ਕਟਵਾਈਐ, ਚੀਰਾਈਐ 
“ਅਰਧ ਸਰੀਰੁ ਕਟਾਈਐ ਸਿਰਿ ਕਰਵਤੁ ਧਰਾਇ। ”” 
- ਸਿਰੀ ੧, ਅਸ ੧੪, ੩:੧ (62) 


“ਅਪਨੀ ਬਿਰਥਾ ਕਹਹੁ ਹਰਿ ਅਪੁਨੇ ਸੁਆਮੀ ਪਹਿ ਜੋ ਤੁਮ੍ਰੇ ਦੂਖ ਤਤਕਾਲ 


- ਗੋਂਡ ੪, ੨, ੨੧੨ (860) 


- ਸੂਹੀ ੫, ੨੬, ੩੨੨ (742) 


(ਸੰ.) ਦਿਸ਼ਟੀ (ਕਿਰਪਾ ਦੀ ਦਿਸ਼ਟੀ) 
“ਜਿਨ ਕਉ ਤੁਮ੍ਰੇ ਵਡ ਕਟਾਖ ਹੈ ਤੇ ਗੁਰਮੁਖਿ ਹਰਿ ਸਿਮਰਣੇ । ” 

- ਨਟ ੪, ੬, ੧੨ (977) 
ਹੋਰ ਰੂਪ: 
ਕਟਾਖੁ - 
“ਖਲ ਮੁਗਧ ਮੂੜ ਕਟਾਖੁ ਸ੍ਰੀਧਰ ਭਏ ਗੁਣ ਮਤਿ ਧੀਰ। ” 

- ਗੂਜ ੫, ਅਸ ੨, ੬:੨ (508) 

(ਸੰ.) ਇਕ ਦੋਧਾਰਾ ਛੋਟਾ ਸ਼ਸ਼ਤਰ ਜੋ ਕਮਰ ਨਾਲ ਬੰਨ੍ਹ ਕੇ ਰਖੀਦਾ ਹੈ, ਖੰਜਰ 
“ਅਛਲ ਛਲਾਈ ਨਹ ਛਲੈ ਨਹ ਘਾਉ ਕਟਾਰਾ ਕਰਿ ਸਕੈ । ? 

- ਸਿਰੀ ੧, ੩੩, ੧:੧ (25) 
ਹੋਰ ਰੂਪ: 
ਕਟਾਰੀ - 
“ਨਾਨਕ ਆਪਨ ਕਟਾਰੀ ਆਪਸ ਕਉ ਲਾਈ ਮਨੁ ਅਪਨਾ ਕੀਨੋ ਫਾਟ। ” (ਛੋਟਾ 


- ਸਾਰ ੫, ੧੦੫, ੨:੨ (1224) 


“ਤੇਰੇ ਮੁੰਧ ਕਟਾਰੇ ਜੇਵਡਾ ਤਿਨਿ ਲੋਭੀ ਲੋਭ ਲੁਭਾਇਆ। ” 
- ਵਡ ੧, ੩, ੧:੨ (557) 





1015 


“ਨਿਮਖ ਨਿਮਖ ਕਰਿ ਸਰੀਰੁ ਕਟਾਵੈ । ”” 
- ਗਉਂ ੫. ਸੁਖ ੩, ੨:੭ (265) 


(1) ਨਸ਼ਟ ਕਰ ਦੇਵੇ, ਮੇਟ / ਨਾਸ ਕਰ ਦੇਵੇ 
“ਤੀਹ ਕਰਿ ਰਖੇ ਪੰਜ ਕਰਿ ਸਾਥੀ ਨਾਉ ਸੈਤਾਨੁ ਮਤੁ ਕਟਿ ਜਾਈ। ”? 
- ਸਿਰੀ ੧, ੨੭, ੪੧ (24) 
“ਜਨਮ ਮਰਨ ਕਟਿ ਪਰਮ ਗਤਿ ਪਾਈ। ” (ਦੂਰ ਕਰ, ਨਾਸ ਕਰ) 
- ਗਉਂ ਕਬ, ਅਸ ੪੦, ੧":੨ (331) 
ਹੋਰ ਰੂਪ: 
ਕਟਿਓ - 
“ਭੂਮੁ ਭਉ ਮੋਹੁ ਕਟਿਓ ਗੁਰ ਬਚਨੀ ਅਪਨਾ ਦਰਸੁ ਦਿਖਾਵਹੁ । ” 
- ਕੇਦਾ ੫, ੬, ੧੨ (1120) 
ਕਟਿਓਨੁ- 
“ਜਨਮ ਮਰਣ ਭਉ ਕਟਿਓਨੁ ਫਿਰਿ ਜੋਨਿ ਨ ਪਾਏ। ” 
- ਰਾਮ ੫. ਵਾਰ ੨੧:੬ (966) 
ਕਟਿਅੜਾ - 
“ਸੰਤ ਜਨਾ ਮਿਲਿ ਭਾਈਆ ਕਟਿਅੜਾ ਜਮਕਾਲੁ । ” 
- ਸਿਰੀ ੫, ੯੮, ੧੧ (52) 
ਕਟਿਆ - 
“ਮਿਲਿ ਪ੍ਰੀਤਮ ਦੁਖੁ ਕਟਿਆ ਸਬਦਿ ਮਿਲਾਵਾ ਹੋਇ। ”” 
- ਸਿਰੀ ੩, ੫੯, ੪੨ (37) 
(2) ਕਟ ਕੇ, ਟੁਕੜੇ ਕਰਕੇ 
“ਵੇਖੁ ਜਿ ਮਿਠਾ ਕਟਿਆ ਕਟਿ ਕੁਟਿ ਬਧਾ ਪਾਇ। ”” 
- ਮਾਝ ੧, ਵਾਰ ੧੧ਸ, ੧, ੨:੧ (143) 
ਹੋਰ ਰੂਪ: 
ਕਟਿਆ - 
“ਜਾ ਪਕਾ ਤਾ ਕਟਿਆ ਰਹੀ ਸੁ ਪਲਰਿ ਵਾੜਿ। ” (ਵਢਿਆ/ਕਟਾਈ ਕੀਤੀ) 
- ਮਾਝ ੧, ਵਾਰ ੧੧ਸ, ੧, ੧:੧ (142) 
(3) ਕਟੀ, ਵਢੀ 
“ਜਾ ਤੁਧੁ ਭਾਵੈ ਤੇਗ ਵਗਾਵਹਿ ਸਿਰ ਮੁੰਡੀ ਕਟਿ ਜਾਵਹਿ। ” (ਕਟ, ਵਢੀ) 
- ਮਾਝ ੧, ਵਾਰ ੧੫ਸ, ੧, ੨੧ (145) 


ਹੋਰ ਰੂਪ: 

ਕਟਿਓ - 

ਵੈ ਕਟਿਓ ਨ ਜਾਤ ਪ੍ਰੇਮ ਰਸ ਚਰਨ ਕਮਲ ਸੰਗਿ। ” (ਚੀਰਿਆ, ਵਢਿਆ) 
- ਸਮੁਂ ੫, ੧੦":੧ (1389) 


ਕਟਿਆ - 
“ਪੇਡੁ ਮੁੰਢਾਹੂ ਕਟਿਆ ਤਿਸੁ ਡਾਲ ਸੁਕੰਦੇ। ” 
- ਗਉ ੩, ਵਾਰ ੩੧:੧੦ (317) 





1016 


- ਸਿਰੀ ਰਵਿ, ੧, ੧:੨ (93) 


“ਜਿਉ ਕੰਚਨੁ ਬੈਸੰਤਰਿ ਤਾਇਓ ਮਲੁ ਕਾਟੀ ਕਟਿਤ ਉਤਾਰੀ। ”” 
- ਧਨਾ ੪, ੧, ੨੭੨ (666) 
(“ਦਰਪਣ ਤੇ ਨਿਰਫੈ” ਇਸ ਦੇ ਅਰਥ “ਕਟ ਕੇ” ਦਿੰਦੇ ਹਨ) 


- ਸਿਰੀ ੫, ਅਸ ੨੯, ੨੧੨ (74) 


“ਨਾਮੁ ਜਪਹੁ ਤਉ ਕਟੀਅਹਿ ਫਾਸਾ। ” (ਕਟੀ ਜਾਂਦੀ। ਮੁਕ ਜਾਂਦੀ ਹੈ) 

- ਗਉ ੫. ਬਾਅ ੩੮:੪ (258) 
“ਜਨਮ ਮਰਣ ਭੈ ਕਟੀਅਹਿ ਨਿਹਚਲ ਸਚੁ ਥਾਉ। ” (ਦੂਰ ਕਰੀਏ) 

- ਜੈਤ ੫, ਵਾਰ ੫:੩ (707) 

(2) ਕਟਣ/ਤੋੜਨ ਨਾਲ 
“ਕਟੀ ਨ ਕਟੈ ਤੂਟਿ ਨਹ ਜਾਈ। ” 

- ਗਉ ਕਬ, ੩੦, ੨:੧ (329) 
“ਕਰੁ ਮਸਤਕਿ ਧਰਿ ਕਟੀ ਜੇਵਰੀ ਨਾਨਕ ਦਾਸ ਦਸਾਨਿਓ। ” (ਕੱਟ ਦਿਤੀ) 

- ਸਾਰ ੫, ੬੨, ੨੨ (1216) 


ਕਟੀਅਹਿ --- (1) ਵਢੀਏ, ਚੀਰੀਏ, ਟੁਕੜੇ ਟੁਕੜੇ ਕਰੀਏ 
“ਕਟੀਅਹਿ ਤੈ ਨਿਤ ਜਾਲੀਅਹਿ ਓਨਾ ਸਬਦੁ ਨ ਨਾਉ।” 
- ਸਿਰੀ ੩, ਅਸ ੨੦, ੪:੩ (66) 
(2) ਕਟੀ ਜਾਂਦੀ, ਮੁਕ ਜਾਂਦੀ ਹੈ, ਵੇਖੋ “ਕਟੀ” (1) 


ਕਟੀਅਨਿ --- ਕਟੇ ਜਾਂਦੇ/ਨਾਸ ਹੁੰਦੇ/ਮੁਕ ਜਾਂਦੇ ਹਨ 
“ਜੇ ਗੁਣ ਹੋਨਿ ਤ ਕਟੀਅਨਿ ਸੇ ਭਾਈ ਸੇ ਵੀਰ। ? 
- ਸੋਰ ੧, ੧, ੪:੨ (595) 


ਕਟੀਆ ---- ਕਟਿਆ ਜਾਵਾਂ 
“ਕੁਸਾ ਕਟੀਆ ਵਾਰ ਵਾਰ ਪੀਸਣਿ ਪੀਸਾ ਪਾਇ। ” 
- ਸਿਰੀ ੧, ੨, ੨:੧ (14) 


(1) ਦੂਰ/ਨਾਸ ਹੁੰਦੇ ਹਨ, ਮੁਕਦੇ ਹਨ 
“ਅੰਤਰਹੁ ਦੁਖੁ ਭੂਮੁ ਕਟੀਐ ਸੁਖੁ ਪਰਾਪਤਿ ਹੋਇ। ”? 

- ਸਿਰੀ ੩, ੪੬, ੩:੨ (31) 
“ਸਾਧਸੰਗਤਿ ਹੋਇ ਨਿਰਮਲਾ ਕਟੀਐ ਜਮ ਕੀ ਫਾਸ। ”” 





1017 


- ਸਿਰੀ ੫, ੭੭, ੩੧ (44) 
(2) ਵਢੀਏ, ਟੁੱਕੜੇ ਕਰੀਏ 
“ਰਸਨਾ ਜਧੈ ਨ ਨਾਮੁ ਤਿਲੁ ਤਿਲੁ ਕਰਿ ਕਟੀਐ। ” 
- ਫੁਨ ੫, ੧੪:੩ (1363) 


“ਹਮ ਬਹੁ ਪਾਪ ਕੀਏ ਅਪਰਾਧੀ ਗੁਰਿ ਕਾਟੇ ਕਟਿਤ ਕਟੀਤਿ। ” (ਪੂਰਨ ਤੌਰ ਤੇ 
ਕਟ ਦਿੱਤੇ) 

- ਕਾਨ ੪, ੫, ੪:੧ (1296) 
“ਕਹੁ ਨਾਨਕ ਭੂਮ ਕਟੇ ਕਿਵਾੜਾ ਬਹੁੜਿ ਨ ਹੋਈਐ ਜਉਲਾ ਜੀਉ। ? 


- ਮਾਝ ੫, ੨੬, ੪:੩ (102) 


- ਕਾਨ ੫, ੩੪, ੧:੩ (1304) 


“ਕਟੀ ਨ ਕਟੈ ਤੂਟਿ ਨਹ ਜਾਈ। ” 


- ਗਉ ਕਬ, ੩੦, ੧:੧ (329) 


ਕਰੋੜਾਂ, ਕੋਟਾਂ ਹੀ (ਸ਼ਬਦਾਰਥ, ਦਰਪਣ) 
“ਜੋ ਗਾਵਹਿ ਸੁਣਹਿ ਤੇਰਾ ਜਸੁ ਸੁਆਮੀ ਤਿਨ ਕਾਟੇ ਪਾਪ ਕਟੋਨਾ। ” 
- ਕਾਨ ੪, ਵਾਰ ੫:੩ (1315) 
(“ਮਹਾਨਕੋਸ਼” ਇਸ ਦੇ ਅਰਥ “ਕਟਣ- ਵਾਲਾ ਕਾਤਿਲ” ਦਿੰਦਾ ਹੈ ਅਤੇ ਗੁਰੂ ਗ੍ਰੰਥ 
ਕੋਸ਼ ਵਿਚ ਅਤੇ “ਕੱਟਣ ਵਾਲੇ ਹੋ ਕੇ, ਕਟੇ ਜਾਣ ਦੇ ਯੋਗ” ਦਿਤੇ ਹਨ। “ਗੁਰੂ 
ਗਿਰਾਰਥ ਕੋਸ਼! ਵੀ “ਕਟਣ ਯੋਗ”) 
ਕੌਲੀ, ਖੁਲੇ ਮੂੰਹ ਵਾਲਾ ਧਾਤ ਦਾ ਪਿਆਲਾ, ਹੋਰ ਵੇਖੋ “ਕਟੋਰੈ 
“ਕੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰੁ । ? 
- ਬਿਹਾ ੪, ਵਾਰ ੧੨ਸ, ਮਰ, ੧:੨ (553) 
ਵਡੀ ਕੌਲੀ, ਕੌਲਾ 
“ਦੁਧ ਕਟੋਰੈ ਗਡਵੈ ਪਾਨੀ। ” 
ਨ - ਭੈਰ ਨਾਮ, ੩, ੧੧ (1163) 
(ਸੰ.) ਗਲਾ, ਸੰਘ, ਹੋਰ ਵੇਖੋ “ਕੰਠੁ”, “ਕੰਠੇ ? 
“ਨਾਮ ਰਤਨੁ ਸੁਨਿ ਜਪਿ ਜਪਿ ਜੀਵਾ ਹਰਿ ਨਾਨਕ ਕੰਠ ਮਝਾਰੇ। ” (ਭਾਵ ਦਿਲ 


- ਟੋਡੀ ੫, ੩੦, ੨੧੨ (718) 





1018 


“ਨਚ ਰਾਗ ਰਤਨ ਕੰਠੰ ਨਹ ਚੰਚਲ ਚਤੁਰ ਚਾਤੁਰਹ। ” 
- ਸਸ ੫, ੩੧੨ (1356) 
ਕੰਠਿ - 
“ਤਿਸ ਕਾ ਨਾਮੁ ਰਖੁ ਕੰਠਿ ਪਰੋਇ। ? (ਭਾਵ ਦਿਲ ਵਿਚ) 
- ਗਉ ੫. ਸੁਖ ੧੪, ੧:੮ (281) 
“ਜਿਉ ਮੀਨ ਕੁੰਡਲੀਆ ਕੰਠਿ ਪਾਇ। ? (ਸੰਘ ਵਿਚ) 
- ਬਸੰ ੧, ਅਸ ੨, ੧:੪ (1187) 
(2) ਗਰਦਨ, ਗਲ 
“ਕੰਠ ਰਮਣੀਯ ਰਾਮ ਰਾਮ ਮਾਲਾ ਹਸਤ ਊਚ ਪ੍ਰੇਮ ਧਾਰਣੀ। ”” 
- ਸਸ ੫, ੩੨੯੧ (1356) 
ਹੋਰ ਰੂਪ: 
ਕੰਠਿ - 
“ਹਰਿ ਹਾਰੁ ਕੰਠਿ ਜਿਨੀ ਪਹਿਰਿਆ ਗੁਰ ਚਰਣੀ ਚਿਤੁ ਲਾਇ। ” 
- ਸਿਰੀ ੩, ੩੫, ੪:੧ (26) 
“ਕੰਠਿ ਲਾਇ ਕੈ ਰਖਿਓਨੁ ਲਗੈ ਨ ਤਤੀ ਵਾਉ ਜੀਉ। ” (ਪਿਆਰ ਨਾਲ ਗਲ ਲਾ 
ਕੇ) 
- ਸਿਰੀ ੧, ਅਸ ੨੮, ੧੮:੩ (72) 


(ਸੰ.) ਕਰੜੇ, ਬੇਰਹਿਮ 
“ਕਠਨ ਕਰੋਧ ਘਟ ਹੀ ਕੇ ਭੀਤਰਿ ਜਿਹ ਸੁਧਿ ਸਭ ਬਿਸਰਾਈ। ” (ਬੇਰਹਿਮ, 


ਨਿਰਦਈ) 
- ਗਉ ੯, ੪, ੧:੧ (219) 
(1945 ਤੱਕ ਦੀਆਂ ਛਾਪਾਂ ਵਿਚ ਇਹ ਸ਼ਬਦ “ਕਠਿਨ? ਹੀ ਹੈ) 
ਹੋਰ ਰੂਪ: 
ਕਠਿਨ - 
“ਆਏ ਖਰੇ ਕਠਿਨ ਜਮਕੰਕਰ ਪਕੜਿ ਲਇਆ। ”” (ਬੇਰਹਿਮ ਜਮ ਦੂਤ) 
- ਬਿਹਾ ੫, ੭, ੩੨ (546) 


(1) ਔਖਿਆਂ, ਮੁਸ਼ਕਲ ਨਾਲ 
“ਤਰਿਓ ਸੰਸਾਰੁ ਕਠਿਨ ਭੈ ਸਾਗਰੁ ਹਰਿ ਨਾਨਕ ਚਰਨ ਧਿਆਈ। ” 
- ਮਲਾ ੫, ੧੦, ੨੨ (1268) 
(2) ਬੇਰਹਿਮ, ਵੇਖੋ “ਕਠਨ? 
(3) ਸਖਤ, ਅਤਿ ਦੁਖਦਾਈ 
“ਤਨ ਮਹਿ ਕਾਮੁ ਕੋੋਧੁ ਹਉ ਮਮਤਾ ਕਠਿਨ ਪੀਰ ਅਤਿ ਭਾਰੀ। ” (ਸਖਤ) 
- ਭੈਰ ੧, ੩, ੨੧ (1126) 


ਹੋਰ ਰੂਪ: 
ਕਠਿਨਹ - 
“ਹੀਤ ਮੋਹ ਭੈ ਭਰਮ ਭੂਮਣੰ ਅਹੰ ਫਾਂਸ ਤੀਖ੍ਹਣ ਕਠਿਨਹ । ” 
- ਸਸ ੫, ੫੮:੩ (1359) 





1019 


“ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ। ” (ਔਖਾ, ਮੁਸ਼ਕਲ) 
- ਗਉਂ ੯, ੧, ੨:੨ (219) 


ਗਲਾ, ਸੰਘ, ਹੋਰ ਵੇਖੋ “ਕੰਠ” (1) 
““ਰੂਧਾ ਕੰਠੁ ਸਬਦੁ ਨਹੀ ਉਚਰੈ ਅਬ ਕਿਆ ਕਰਹਿ ਪਰਾਨੀ। ” 
- ਸੋਰ ਭੀਖ, ੧, ੧:੨ (659) 


ਲਕੜ (ਕਾਠ) ਵਰਗੇ ਸਖਤ, ਕਠੋਰ 
“ਇਕਿ ਰਹੇ ਸੂਕਿ ਕਠੂਲੇ । ”” 
- ਬਸੰ ੫, ੧੮, ੧:੨ (1185) 


(1) ਗਲੇ ਨਾਲ, ਵੇਖੋ “ਕੰਠ” (2) 
“ਸੰਤਨ ਕੈ ਪਰਸਾਦਿ ਅਗਾਧਿ ਕੰਠੇ ਲਗਿ ਸੋਹਿਆ ਜੀਉ। ” 
- ਸਿਰੀ ੫, ਛੰਤ ੩, ੪:੨ (81) 
“ਕੰਠੇ ਮਾਲਾ ਜਿਹਵਾ ਰਾਮੁ। ” 
- ਆਸ ਕਬ, ੧੩, ੩੯੧ (478) 
(2) ਕੰਢੇ - 
“ਕਲਰ ਖੇਤੀ ਤਰਵਰ ਕੰਠੇ ਬਾਗਾ ਪਹਿਰਹਿ ਕਜਲੁ ਝਰੈ । ”” 
- ਮਾਰੂ ੧, ਅਸ ੧੧, ੬:੧ (1016) 
“ਕੰਠੇ ਬੈਠੀ ਗੁਰ ਸਬਦਿ ਪਛਾਨੈ। ” (ਕੰਢੇ ਭਾਵ ਇਕ ਪਾਸੇ ਇਕਾਂਤ ਵਿਚ) 
- ਮਲਾ ੧, ਅਸ ੫, ੧੨ (1275) 
ਸੰਘ, ਵੇਖੋ “ਕੰਠ? (2) 
“ਬਿਨੁ ਕੰਠੈ ਕੈਸੇ ਗਾਵਨਹਾਰੀ। ” 
- ਭੈਰ ੫, ੧੯, ੧੨ (1140) 


“ਮਨ ਕੀ ਮਤਿ ਤਿਆਗਹੁ ਹਰਿ ਜਨ ਏਹਾ ਬਾਤ ਕਠੈਨੀ। ”” 
- ਬਿਲਾ ੪, ੫, ੩:੧ (800) 
ਕਰੜਾ, ਸਖਤ, ਦਇਆ ਰਹਿਤ (ਕਾਠ “ ਉਰ- ਕਾਠ ਦੇ ਦਿਲ ਵਾਲਾ) 
“ਕਈ ਕੋਟਿ ਕਿਰਪਨ ਕਠੋਰ। ”? 
- ਗਉ ੫. ਸੁਖ ੧੦, ੨੩ (275) 
“ਜਿਨ ਕੇ ਚਿਤ ਕਠੋਰ ਹਹਿ ਸੇ ਬਹਹਿ ਨ ਸਤਿਗੁਰ ਪਾਸਿ। ” 
- ਗਉ ੪, ਵਾਰ ੨੬:੧ (314) 


ਹੋਰ ਰੂਪ: 
ਕਠੋਰਿ - 
““ਏਨੈ ਚਿਤਿ ਕਠੋਰਿ ਸੇਵ ਗਵਾਈਐ। ”” 


- ਮਾਝ ੧, ਵਾਰ ੧੭:੩ (146) 
ਕਠੋਰੁ - 
“ਮਨਮੁਖ ਹੀਅਰਾ ਅਤਿ ਕਠੋਰੁ ਹੈ ਤਿਨ ਅੰਤਰਿ ਕਾਰ ਕਰੀਠਾ। ” 





1020 


- ਗਉਂ ੪, ੬੧, ੩:੧ (171) 


“ਸਾਕਤ ਹਰਿ ਰਸ ਸਾਦੁ ਨ ਜਾਣਿਆ ਤਿਨ ਅੰਤਰਿ ਹਉਮੈ ਕੰਡਾ ਹੇ। ” 
- ਗਉ ੪. ਸੋਹ ੪, ੨:੧ (13) 
(2) ਤਕੜੀ _ ਦਾ ਕੰਡਾ/ਸੂਈ ਜੋ ਡੰਡੀ ਦੇ ਮੱਧ ਵਿਚ ਹੁੰਦੀ ਹੈ ਤੇ ਭਾਰੇ ਪਾਸੇ ਵਲ 
ਝੁਕਦੀ ਹੈ। 
“ਆਪੇ ਕੰਡਾ ਆਪਿ ਤਰਾਜੀ ਪ੍ਰਭਿ ਆਪੇ ਤੋਲਿ ਤੋਲਾਇਆ। ” 
- ਸੋਰ ੪, ੪, ੨੨ (605) 


“ਨਿਹਤੇ ਪੰਜਿ ਜੁਆਨ ਮੈ ਗੁਰ ਥਾਪੀ ਦਿਤੀ ਕੰਡਿ ਜੀਉ। ” 
- ਸਿਰੀ ੫, ਅਸ ੨੯, ੧੮:੩ (74) 


ਕਦੋ” 
“ਮੁਦਤਿ ਪਈ ਚਿਰਾਣੀਆ ਫਿਰਿ ਕਡੂ ਆਵੈ ਰੁਤਿ। ” 
- ਮਾਰੂ ੫, ਵਾਰ ਪਸ, ੫, ੩੨ (1095) 
(ਸੁਨਿਆਰ ਦਾ ਛੋਟਾ ਤਰਾਜੂ - ਕਾਂਟਾ) ਕਾਂਟੇ ਉਤੇ 
“ਕਿਉ ਕੰਡੈ ਤੋਲੈ ਸੁਨਿਆਰੁ । ” 


- ਸਾਰ ੪, ਵਾਰ ੬ਸ, ੧, ੧:੬ (1239) 


--- ਕਢਦਾ ਹੈ, ਨਿਕਾਲਦਾ ਹੈ 
“ਇਹੁ ਸਰੀਰੁ ਕਰਮ ਕੀ ਧਰਤੀ ਗੁਰਮੁਖਿ ਮਥਿ ਮਥਿ ਤਤੁ ਕਢਈਆ। ” 
- ਬਿਲਾ ੪, ਅਸ ੩, ੨:੧ (834) 


(1) ਕਢਦੇ ਹਨ 
“ਓਇ ਹਾਜਰੁ ਮਿਠਾ ਬੋਲਦੇ ਬਾਹਰਿ ਵਿਸੁ ਕਢਹਿ ਮੁਖਿ ਘੋਲੇ। ” 
- ਗਉਂ ੪, ਵਾਰ ੧੧:੫ (306) 
“ਚਉਕੇ ਵਿਣੁ ਹਿੰਦਵਾਣੀਆ ਕਿਉ ਟਿਕੇ ਕਢਹਿ ਨਾਇ। ”” (ਲਾਉਣ) 
- ਆਸਾ ੧, ਅਸ ੧੧, ੬੨ (417) 
“ਤਿਲਕੁ ਕਢਹਿ ਇਸਨਾਨੁ ਕਰਿ ਅੰਤਰਿ ਕਾਲੇਖੰ। ” (ਸਵਾਰ ਕੇ ਲਾਏ) 
- ਮਾਰੂ ੫, ਵਾਰ ੧੩:੫ (1099) 
ਹੋਰ ਵੇਖੋ ਕਢਾਇ (2) 
(2) ਪਾਉਂਦੇ, ਕਰਦੇ 
“ਬਾਜਾਰੀ ਬਾਜਾਰ ਮਹਿ ਆਇ ਕਢਹਿ ਬਾਜਾਰ। ” (ਰਾਜ (ਬਾਜ਼ਾਰ) ਪਾਉਂਦੇ ਹਨ) 
- ਆਸਾ ੧, ਵਾਰ ੪ਸ, ੧, ੨:੪ (464) 
(3) ਬਾਹਰ (ਘਰੋ) ਕਢਣਾ 
“ਜੇ ਪਾਸਿ ਬਹਾਲਹਿ ਤਾ ਤੁਝਹਿ ਅਰਾਧੀ ਜੇ ਮਾਰਿ ਕਢਹਿ ਭੀ ਧਿਆਈ। ”” 
- ਸ਼ੂਹੀ ੪, ਅਸ ੧, ੮:੧ (757) 





1021 


“ਅਗੈ ਗਏ ਨ ਮੰਨੀਅਨਿ ਮਾਰਿ ਕਢਹੁ ਵੇਪੀਰ। ”” 
- ਸੋਰ ੧, ੪:੩ (595) 


(1) ਬਾਹਰ ਕਢੋ (ਪਾਣੀ/ਖੂਹ ਤੋ) 
“ਅੰਧ ਕੂਪ ਤੇ ਤਿਹ ਕਢਹੁ ਜਿਹ ਹੋਵਹੁ ਸੁਪੁਸੰਨ। ” 

੍‌੍ - ਗਉ ੫ ਬਾਅ ੨੬:੬ (255) 
(2) ਬਾਹਰ ਕਢਣਾ (ਘਰੋ), ਵੇਖੋ “ਕਢਹਿ” (3) 
(3) ਨਵਾਂ ਵੀਚਾਰ ਲਭਣਾ/ਕਢਣਾ 
“ਏਹ ਕੂੜੈ ਕੀ ਮਲੁ ਕਿਉ ਉਤਰੈ ਕੋਈ ਕਢਹੁ ਇਹੁ ਵੀਚਾਰੁ । ” 

੍‌ - ਰਾਮ ੩, ਵਾਰ ੯ਸ, ੩, ੨:੫ (950) 
(4) ਲਭੋਂ 
“ਕਿਉ ਰਹੀਐ ਥਿਰੁ ਜਗਿ ਕੋ ਕਢਹੁ ਉਪਾਇਆ। ”? 

- ਸਾਰ ੪, ਵਾਰ ੩੩:੩ (1250) 


“ਹਮ ਕਾਹੂ ਕੀ ਕਾਣਿ ਨ ਕਢਤੇ ਅਪਨੇ ਗੁਰ ਪਰਸਾਦੇ । ” (ਮੁਥਾਜੀ ਨਹੀਂ ਕਰਦੇ) 
- ਰਾਮ ਕਬ, ੩, ੫:੨ (969) 


ਹੋਰ ਰੂਪ: 


ਕਢਦਾ - 
“ਤਿਸ ਕੀ ਮੁਹਤਾਜੀ ਲੋਕੁ ਕਢਦਾ ਹੋਰਤੁ ਹਟਿ ਨ ਵਥੁ ਨ ਵੇਸਾਹੁ। ? 
- ਬਿਲਾ ੪, ਵਾਰ ੭:੨ (852) 


“ਹੁਕਮੀ ਬੰਦਾ ਹੁਕਮੁ ਕਮਾਵੈ ਹੁਕਮੇ ਕਢਦਾ ਸਾਹਾ ਹੇ। ” 
- ਮਾਰੂ ੩, ਸੋਲਾ ੧੧, ੮:੩ (1054) 
(2) ਕਰਨਾ (ਭਾਵ), ਵੇਖੋ “ਕਢਤੇ ? 
ਲੰਘਾਂਦੇ (ਭਾਵ) 
“ਓਇ ਵਲੁ ਛਲੁ ਕਰਿ ਝਤਿ ਕਢਦੇ ਫਿਰਿ ਜਾਇ ਬਹਹਿ ਕੂੜਿਆਰਾ ਪਾਸਿ। ” 
- ਗਉ ੪, ਵਾਰ ੨੬:੩ (314) 


- ਆਸਾਂ ੫, ੫੩, ੨:੨ (384) 


“ਗੁਣ ਵੀਚਾਰੀ ਗੁਣ ਸੰਗੂਹਾ ਅਵਗੁਣ ਕਢਾ ਧੋਇ। ” 
- ਸਿਰੀ ੩, ੬੦, ੪੨ (37) 
ਕਢਾਇ -<--- (1) (ਪਾਣੀ ਵਿਚੋ ਬਾਹਰ) ਨਿਕਾਲ ਲਿਆ। 
“ਨਾਨਕ ਸਚੈ ਪਾਤਿਸਾਹਿ ਡੁਬਦਾ ਲਇਆ ਕਢਾਇ। ” 
- ਗਉਂ ੪, ੭੩, ੪:੩ (43) 
(2) ਸਵਾਰ ਕੇ ਲਾਏ 





1022 


“ਜਿਤਨੇ ਭਗਤ ਹਰਿ ਸੇਵਕਾ ਮੁਖਿ ਅਠਸਠਿ ਤੀਰਥ ਤਿਨ ਤਿਲਕੁ ਕਢਾਇ । ”” 
- ਸੂਹੀ ੪, ੮, ੪੨੧ (733) 


ਕਢਾਇਆ --- ਬਾਹਰ ਨਿਕਾਲ/ਕੱਢ ਦਿਤਾ 
“ਜਮੁ ਚੂਹਾ ਕਿਰਸ ਨਿਤ ਕੁਰਕਦਾ ਹਰਿ ਕਰਤੈ ਮਾਰਿ ਕਫਾਇਆ। ” 
- ਗਉ ੪, ਵਾਰ ੯ਸ, ੪, ੧:੫ (304) 
(1) ਕਢਾਵੇਂਗਾ (ਪੁਟਾਵੇਂ/ਵਢਾਏ'ਗਾ) 
“ਜੇ ਰਾਜਿ ਬਹਾਲੇ ਤਾ ਹਰਿ ਗੁਲਾਮੁ ਘਾਸੀ ਕਉ ਹਰਿ ਨਾਮੁ ਕਢਾਈ। ” 
- ਗਉਂ ੪, ੪੬, ੪:੨ (166) 
(2) ਕਢਾਂਦਾ/ਉਚਰਵਾਦਾਂ ਹੈ 
“£ਵਡਭਾਗੀਆ ਵਾਹੁ ਵਾਹੁ ਮੁਹਹੁ ਕਢਾਈ। ” 
- ਗੁੂਜ ੩, ਵਾਰ ੧੪ਸ, ੩, ੨:੩ (514) 
ਹੋਰ ਰੂਪ: 
ਕਢਾਏ - 
“ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ 


ਕਢਾਏ । ” 
- ਗਉ ੪, ਵਾਰ ੧੪ਸ, ੪, ੨:੭ (308) 


(1) ਨਿਕਲਵਾਉ'ਦਾ/ਦਿਵਾਉਦਾ 


“ਵਾਰੀ ਖਸਮੁ ਕਢਾਏ ਕਿਰਤੁ ਕਮਾਵਣਾ। ”” 
- ਵਡ ੧, ਛੰਤ ੧, ੩:੧ (566) 


(2) ਉਚਰਵਾਉਣਾ, ਵੇਖੋ, “ਕਢਾਈ” (2) 
(3) ਕਿਸੇ ਵਸਤ ਵਿਚੋ ਨਿਕਲਵਾਉਣਾ 
“ਆਪੇ ਮਥਿ ਮਥਿ ਤਤੁ ਕਢਾਏ ਜਪਿ ਨਾਮੁ ਰਤਨੁ ਉਓਮਾਹਾ ਰਾਮ। ”” 
- ਜੈਤ ੪, ੧੦, ੨:੩ (699) 
“ਨਾਨਕ ਵੇਥੈ ਆਪਿ ਫੂਕ ਕਢਾਏ ਢਹਿ ਪਵੈ। ” (ਸੁਆਸ ਨਿਕਲਵਾਣ ਤੇ) 
- ਸਾਰ ੪, ਵਾਰ ੧੯ਸ, ੧, ੨:੪ (1244) 


“ਜੇ ਅਪਨੀ ਬਿਰਥਾ ਕਹਹੁ ਅਵਰਾ ਪਹਿ ਤਾ ਆਗੈ ਅਪਨੀ ਬਿਰਥਾ ਬਹੁ ਬਹੁਤੁ 
ਕਢਾਸਾ। 
- ਗੋਂਡ ੪, ੨, ੨੧ (860) 
ਕਢਾਵਉ ---- ਬਾਹਰ ਨਿਕਲਵਾਉ 
“ਸਤਰਿ ਦੋਇ ਭਰੇ ਅੰਮ੍ਰਿਤ ਸਰਿ ਬਿਖੁ ਕਉ ਮਾਰਿ ਕਢਾਵਉ। ”? 
- ਧਨਾ ਨਾਮ, ੨, ੧੧੨ (693) 
- ਕਢਦਾ/ਗਿਣਦਾ/ਹਿਸਾਬ ਵਿਚ ਲਿਆਉਂਦਾ ਹੈ। 
“ਘੜੀ ਮੁਹਤ ਕਾ ਲੇਖਾ ਲੇਵੈ ਰਤੀਅਹੁ ਮਾਸਾ ਤੋਲ ਕਢਾਵਣਿਆ। ” 
- ਮਾਝ ੩, ਅਸ ੨੯, ੫:੩ (127) 





1023 


“ਗੁਰਮਤਿ ਹਰਿ ਹਰਿ ਮੀਠਾ ਲਾਗਾ ਗੁਰੁ ਮੀਠੇ ਬਚਨ ਕਢਾਵੈਗੇ । ”” 

- ਕਾਨ ੪, ਅਸ ੧, ੨:੧ (1308) 
(2) ਬਾਹਰ ਕਢਵਾਉਣਾ 
“ਸੁਆਨੁ ਲੋਭੁ ਨਗਰ ਮਹਿ ਸਬਲਾ ਗੁਰੁ ਖਿਨ ਮਹਿ ਮਾਰਿ ਕਢਾਵੈ ਗੋ। ? 

-ਕਾਨ ੪, ਅਸ ੫. ੩੧ (1311) 


(1) ਕਿਸੇ ਵਸਤ ਵਿਚੋ ਕਢਣਾ /ਨਿਕਾਲਣਾ, ਵੇਖੋ “ਕਢਿਆ” (2) 
“ਇਕਿ ਆਪਣੈ ਭਾਣੈ ਕਢਿ ਲਇਅਨੁ ਆਪੇ ਲਇਓਨੁ ਮਿਲਾਇ। ” 

- ਸਿਰੀ ੩, ੫੮, ੩੨ (36) 
“ਓਥੈ ਸਤਿਗੁਰੁ ਬੇਲੀ ਹੋਵੈ ਕਢਿ ਲਏ ਅੰਤੀ ਵਾਰ। ” (ਬਚਾ ਲੈਂਦਾ, ਲੇਖੇ ਤੋਂ ਕੱਢ 
ਲੈਦਾ) 

- ਮਲਾ ੧, ਵਾਰ ੬:੭ (1281) 
(2) ਉੱਚਾ ਕਰਨਾ/ਚੁਕਣਾ (ਭਾਵ) 
“ਕੰਨੁ ਕੋਈ ਕਢਿ ਨ ਹੰਘਈ ਨਾਨਕ ਵੁਠਾ ਘੁਘਿ ਗਿਰਾਉ ਜੀਉ। ” (ਸਿਰ ਕੋਈ 
ਨਹੀਂ ਚੁੱਕ ਸਕਦਾ) 

- ਸਿਰੀ ੫, ਅਸ ੨੯, ੫:੩ (73) 


(3) ਵਖਾਉਣਾ (ਭਾਵ) 
“ਨਿਤ ਚੁਗਲੀ ਕਰੇ ਅਣਹੋਦੀ ਪਰਾਈ ਮੁਹੁ ਕਢਿ ਨ ਸਕੈ ਓਸ ਦਾ ਕਾਲਾ ਭਇਆ। 
(ਮੂੰਹ ਨਹੀਂ ਵਿਖਾ ਸਕਦਾ) 


- ਗਉਂ ੪, ਵਾਰ ੧੫ਪਸ, ੪, ੧:੪ (308) 
(4) ਕਢ ਕੇ, ਵੇਖ ਕੇ (ਕਾਗਜ ਵਿਚੋ) 
“ਕਢਿ ਕਾਗਲੁ ਦਸੇ ਰਾਹੁ । ” 
- ਆਸਾ ੧, ਵਾਰ ੧੫ਸ, ੧, ੪:੮ (471) 
(5) ਕਢ ਕੇ (ਕਸੀਦਾ, ਫੁਲ ਬੂਟੇ) 
“ਹਰਿ ਚੋਲੀ ਦੇਹ ਸਵਾਰੀ ਕਢਿ ਪੈਧੀ ਭਗਤਿ ਕਰਿ। ? 
- ਸੋਰ ੪, ਵਾਰ ੧੧:੧ (646) 
“ਕਢਿ ਕਸੀਦਾ ਪਹਿਰਹਿ ਚੋਲੀ ਤਾਂ ਤੁਮ ਜਾਣਹੁ ਨਾਰੀ। ? 
- ਬਸੰ ੧, ੧੦, ੨੧ (1171) 
(6) ਕਢ ਕੇ, ਖੋਲ ਕੇ (ਭਾਵ) 
“ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ। ”” 
- ਰਾਮ ੩, ਵਾਰ ੧੩ਸ, ੧, ੨੨ (953) 
(7) ਬਚਾ ਲੈਣਾ (ਭਾਵ) 
“ਬਾਹ ਪਕੜਿ ਰੋਗਹੁ ਕਢਿ ਲਇਆ। ?” 
- ਭੈਰ ੫, ੨੦, ੪੨ (1141) 
(8) ਖੋਦ ਕੇ 
“ਜਬ ਘਰ ਮੰਦਰਿ ਆਗਿ ਲਗਾਨੀ ਕਢਿ ਕੁਪੁ ਕਢੈ ਪਨਿਹਾਰੇ। ? 
੍‌੍ - ਨਟ ੪, ਅਸ ੩, ੪:੨ (982) 


ਕਢਿਆ ---- (1) ਪੁਗਟ ਕੀਤਾ, ਉਜਾਗਰ ਕੀਤਾ 


“ਮੁਖ ਤੇ ਬੋਲਿਆ ਤਾਂ ਕਢਿਆ ਬੀਚਾਰਿ। ”” 
- ਭੈਰ ੫, ੫੪, ੩੪ (1152) 





1024 


(2) ਕਿਸੇ ਵਸਤ ਵਿਚੋ ਕਢਣਾ /ਨਿਕਾਲਣਾ 
“ਮਾਸਹੁ ਬਾਹਰਿ ਕਢਿਆ ਮੰਮਾ ਮਾਸੁ ਗਿਰਾਸੁ। ? 

- ਮਲਾ ੧, ਵਾਰ ੨੫ਸ, ੧, ੧:੩ (1289) 
ਹੋਰ ਰੂਪ: 
ਕਢਿਭਾ - 
“ਧਨੁ ਧੰਨੁ ਗੁਰੂ ਗੁਰੁ ਸਤਿਗੁਰੁ ਪੂਰਾ ਬਿਖੁ ਡੁਬਦੇ ਬਾਹ ਦੇਇ ਕਢਿਭਾ। ” 

- ਪੁਭਾ ੪, ੬, ੧੧੨ (1337) 

(3) ਕੀਤੀ (ਮੁਹਾਵਰੇ ਵਿਚ) 
“ਹਰਿ ਦਾਤੈ ਦਾਤਾਰਿ ਹਥੁ ਕਢਿਆ ਮੀਂਹ ਵੁਠਾ ਸੈਸਾਰੇ। ”” 

- ਕਾਨ ੪, ਵਾਰ ੧੪ਸ, ੪, ੨:੩ (1318) 


(1) ਕਢਣ/ਵਾਹੁਣ ਨਾਲ 
“ਕਾਰੀ ਕਢੀ ਕਿਆ ਥੀਐ ਜਾਂ ਚਾਰੇ ਬੈਠੀਆ ਨਾਲਿ। ” 
- ਸਿਰੀ ੪, ਵਾਰ ੨੦ਸ, ੧, ੧:੨ (91) 
(2) ਬਾਹਰ ਕਢ ਕੇ 
“ਮਨਿ ਹਰਿ ਹਰਿ ਨਾਮੁ ਧਿਆਇਆ ਬਿਖੁ ਹਉਮੈ ਕਢੀ ਮਾਰਿ। ? 
- ਕਾਨ ੪, ਵਾਰ ੪ਸ, ੪, ੧:੩ (1314) 
ਹੋਰ ਰੂਪ: 
ਕਢੀਆ - 
“ਕਰਿ ਹੁਕਮੁ ਮਸਤਕਿ ਹਥੁ ਧਰਿ ਵਿਚਹੁ ਮਾਰਿ ਕਢੀਆ ਬੁਰਿਆਈਆ। ” 
- ਆਸਾ ੧, ਵਾਰ ੧੮:੪ (473) 
ਕਢੀਐ - 
“ਸਭੁ ਕੋ ਆਖੇ ਆਪਣਾ ਜਿਸੁ ਨਾਹੀ ਸੋ ਚੁਣਿ ਕਢੀਐ। ” 
- ਆਸਾ ੧, ਵਾਰ ੧੯੧ (473) 
“ਏਹ ਮੁਦਾਵਣੀ ਕਿਉ ਵਿਚਹੁ ਕਢੀਐ ਸਦਾ ਰਖੀਐ ਉਰਿ ਧਾਰਿ। ? (ਵੱਖ ਕਰੀਏ) 
- ਸੋਰ ੪, ਵਾਰ ਦਸ, ੩, ੧:੪ (645) 


(1) ਕਿਸੇ ਵਸਤ ਵਿਚੋ ਕਢਣਾ 


“ਨਾਨਕ ਗੁਰਮੁਖਿ ਮਤਿ ਤਤੁ ਕਢੀਏ । ” 
- ਆਸਾ ੪, ੫੭, ੪੨ (367) 


ਹੋਰ ਰੂਪ: 
ਕਢੀਜੈ - 
“ਕਾਸਟ ਮਹਿ ਜਿਉ ਹੈ ਬੈਸੰਤਰੁ ਮਥਿ ਸੰਜਮਿ ਕਾਢਿ ਕਢੀਜੈ। ? 
- ਕਲਿ ੪, ਅਸ ੧, ੧੧ (1323) 


- ਵਡ ੫, ੭, ੨੧੨ (563) 





1025 


- ਮਾਝ ੧, ਵਾਰ ੨੩:੪ (148) 


(2) ਸਥਾਨ ਤੋ ਕਢਣਾ 
“ਹਰਿ ਸੇਵੇ ਕੀ ਐਸੀ ਵਡਿਆਈ ਦੇਖਹੁ ਹਰਿ ਸੰਤਹੁ ਜਿਨਿ ਵਿਚਹੁ ਕਾਇਆ 
ਨਗਰੀ, ਦੁਸਮਨ ਦੂਤ ਸਭਿ ਮਾਰਿ ਕਢੀਏ । ” 


- ਬਿਲਾ ੪, ਵਾਰ ੬:੪ (851) 
ਹੋਰ ਰੂਪ: 
ਕਢੇ - 
“ਗੁਰਸਿਖਾ ਅੰਦਰਿ ਸਤਿਗੁਰੁ ਵਰਤੈ ਚੁਣਿ ਕਢੇ ਲਧੋਵਾਰੇ। ? 
- ਗਉਂ ੪, ਵਾਰ ੨੧ਸ, ੪, ੧:੩ (312) 


(1) ਕਿਸੇ ਵਸਤ ਤੋ ਬਾਹਰ ਨਿਕਾਲੇ, ਵੇਖੋ “ਕਢੀਏ?” (1) 
ਹੋਰ ਰੂਪ: 
੨ 
“ਸਜਣੁ ਸਤਿਗੁਰੁ ਪੁਰਖੁ ਹੈ ਦੁਖੁ ਕੰਢੈ ਹਉਮੈ ਮਾਰਿ। ” 
- ਸਿਰੀ ੪, ੬੯, ੧੧੨ (41) 
(2) ਕਿਸੇ ਸਥਾਨ ਤੋ ਬਾਹਰ ਨਿਕਾਲੇ, ਵੇਖੋ ਕਢੀਏ (2) 
ਹੋਰ ਰੂਪ: 
ਕਢੈ - 
“ਜਨ ਨਾਨਕ ਇਕਨਾ ਗੁਰੁ ਮੇਲਿ ਸੁਖੁ ਦੇਵੈ ਇਕਿ ਆਪੇ ਵਖਿ ਕਢੈ ਠਗਵਾਲੇ । ” 
- ਗਉਂ ੪, ਵਾਰ ੧੦ਸ, ੪, ੧:੭ (305) 
(3) ਦਿਤੇ 
“ਇਕਨਾ ਬਖਸਿਹਿ ਮੇਲਿ ਲੈਹਿ ਇਕਿ ਦਰਗਹ ਮਾਰਿ ਕਢੇ ਕੂੜਿਆਰ। ” 
- ਆਸਾ ੩, ਅਸ ੩੨, ੩੨ (427) 


(1) ਕਿਸੇ ਸਥਾਨ ਤੋ ਕਢਣਾ, ਵੇਖੋ “ਕਢੇ ! (2) 
(2) ਕਿਸੇ ਵਸਤ ਵਿਚੋ ਕਢਣਾ, ਵੇਖੋ, “ਕਢੇ” (1) 
(3) ਕਰੇ (ਭਾਵ) 
“ਭੈ ਵਿਚਿ ਅਗਨਿ ਕਢੈ ਵੇਗਾਰਿ। ? 
- ਆਸਾ ੧, ਵਾਰ ੪ਸ, ੧, ੧:੩ (464) 
“ਹਰਿ ਜੀਉ ਤੇਰਾ ਦਿਤਾ ਸਭੁ ਕੋ ਖਾਂਵੈ ਸਭ ਮੁਹਤਾਜੀ ਕਢੈ ਤੇਰੀ। ”” 
- ਬਿਹਾ ੪, ਵਾਰ ੧੬:੨ (555) 
(4) ਗਿਰਵੀ ਰੱਖਣਾ (ਮੁਹਾਵਰਾ) 
“ਜੇ ਤੂ ਕਿਸੈ ਨ ਦੇਹੀ ਮੇਰੇ ਸਾਹਿਬਾ ਕਿਆ ਕੋ ਕਢੈ ਗਹਣਾ। ” 
- ਧਨਾ ੧, ੨, ੩:੧ (660) 
(5) (ਨਜਰ ਹੇਠੋਂ) ਲੰਘਾਏ (ਮੁਹਾਵਰਾ) 
“ਸਤਿਗੁਰੁ ਸਰਾਫੁ ਨਦਰੀ ਵਿਚਦੋ ਕਢੈ ਤਾਂ ਉਘੜਿ ਆਇਆ ਲੋਹਾ। ” 
- ਰਾਮ ੫, ਵਾਰ ੭ਸ, ੫, ੨:੭ (960) 
(6) ਉਚਾਰਣੇ, ਬੋਲਣੇ (ਮੁਹਾਵਰਾ) 
“ਜਿਉ ਜਿਉ ਨਿਵਹਿ ਸਾਕਤ ਨਰ ਸੇਤੀ ਛੇੜਿ ਛੇੜਿ ਕਢੈ ਬਿਖੁ ਖਾਰੇ । ” 





1026 


- ਨਟ ੪, ਅਸ ੬, ੫੨ (983) 


- ਮਾਝ ੫. ਅਸ ੩੭. ੪੧ (131) 
“ਸਾਗਰ ਤੇ ਕੰਢੈ ਚੜੇ ਗੁਰਿ ਕੀਨੇ ਧਰਮਾ। ” (ਬਾਹਰ ਨਿਕਲੇ) 
- ਮਾਰੂ ੫, ੧੪, ੩:੨ (1002) 


“ਹਰਿ ਆਪਿ ਬਹਿ ਕਰੇ ਨਿਆਉ ਕੂੜਿਆਰ ਸਭ ਮਾਰਿ ਕਢੋਇ। ” 
- ਸਿਰੀ ੪, ਵਾਰ ੧੬:੨ (89) 


ਦੇ ੩੩ 


ਕੱਢਦਾ ਹੈ 
“ਗੁਰਮੁਖਿ ਨਾਮ ਧਿਆਈਐ ਮਥਿ ਤਤੁ ਕਢੋਲੈ। ” 

- ਰਾਮ ੩, ਵਾਰ ੧੭:੩ (955) 
(ਸੰ.) ਅਨਾਜ ਦਾ ਦਾਣਾ, ਹੋਰ ਵੇਖੋ “ਕਣੁ ? 
“ਕਣ ਬਿਨਾ ਜੈਸੇ ਥੋਥਰ ਤੁਖਾ। ? 

- ਗਉਂ ੫, ੧੩੪, ੧:੧ (192) 
ਇਕ ਅਨਾਜ ਜੋ ਖਾਣ ਦੇ ਕੰਮ ਆਉਂਦਾ ਹੈ 
“ਜਤੁ ਸਤੁ ਚਾਵਲ ਦਇਆ ਕਣਕ ਕਰਿ ਪ੍ਰਾਪਤਿ ਪਾਤੀ ਧਾਨੁ । ” 

= ਪ੍ਰਭਾ ੧, 2, ੩੧੧ (1329) 


“ਗੁਰਮੁਖਿ ਕੋਟਿ ਉਧਾਰਦਾ ਭਾਈ ਦੇ ਨਾਂਵੈ ਏਕ ਕਣੀ। ” 
- ਸੋਰ ੫, ੨, ੨੪ (608) 


““ਸਣੁ ਕਸੀਰਾ ਚਿਥਿਆ ਕਣੁ ਲਇਆ ਤਨੁ ਝਾੜਿ। ” 
- ਮਾਝ ੧, ਵਾਰ ੧੧ਸ, ੧, ੧੨ (142) 
“ਕਣੁ ਨਾਹੀ ਤੁਹ ਗਾਹਣ ਲਾਗੇ ਧਾਇ ਧਾਇ ਦੁਖ ਪਾਂਹੀ। ” 
- ਸਾਰ ੫, ੧੬, ੨੨ (1207) 


“ਹਰਿ ਨਾਹ ਨ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ। ”? 
- ਮਾਝ ੫. ਬਾਰਾ ੧੫ (133) 


“ਬਿਨੁ ਗੁਰ ਰਾਮ ਨਾਮੁ ਕਤ ਲਹੀਐ। ” 


- ਆਸਾ ੧, ਅਸ ੯, ੧੧ (416) 
(2) ਕਦੋ 
“ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ । ” 
- ਗਉ ੧, ੧੭, ੧:੧ (156) 
(ਮਹਾਨਕੋਸ਼ ਇਥੇ ਇਸ ਦੇ ਅਰਥ “ਕਿਸਦੀ” ਕਰਦਾ ਹੈ) 
(3) ਕਿਧਰੇ, ਕਿਤੇ 





1027 


“ਜਤ ਕਤ ਦੇਖਉ ਤਤ ਰਹਿਆ ਸਮਾਇ। ” 
- ਗਉ ੫, ੧੩੮, ੪:੧ (193) 
“ਭਏ ਅਨੰਦ ਮਿਲਿ ਸਾਧੂ ਸੰਗਿ ਅਬ ਮੇਰਾ ਮਨੁ ਕਤ ਹੀ ਨ ਜਾਇ। ” (ਕਿਤੇ ਵੀ) 
- ਆਸਾ ੫, ੯, ੧੨ (373) 
(4) ਕਿਸ ਲਈ, ਕਾਹਨੂੰ, ਕਿਉਂ 
“ਤਿਸਹਿ ਤਿਆਗਿ ਕਤ ਅਵਰ ਲੂਭਾਵਹਿ। ”” 
- ਗਉਂ ੫. ਸੁਖ ੬, ੨:੨ (269) 
“ਰੇ ਨਰ ਨਾਵ ਚਉੜਿ ਕਤ ਬੋੜੀ। (ਕਿਉਂ) 
- ਗਉਂ ਕਬ, ੨੪, ੧":੧ (328) 
(5) ਕਿਸ ਪਾਸੇ, ਕਿਧਰ 
“ਐਸਾ ਪੁਭੁ ਤਿਆਗਿ ਅਵਰ ਕਤ ਲਾਗਹੁ । ” 
- ਗਉ ੫. ਸੁਖ ੬, ੬:੯ (270) 
(6) ਕਿਸ ਤੋਂ 
“ਤਬ ਕਵਨ ਨਿਡਰੁ ਕਵਨ ਕਤ ਡਰੈ । ” 
- ਗਉ ੫. ਸੁਖ ੨੧, ੨:੮ (291) 


(7) ਕਿਥੇ 
“ਕਤ ਨਹੀ ਠਉਰ ਮੂਲੁ ਕਤ ਲਾਵਉ । ”” 


-ਗਉ ਕਬ, ੨੧, ੧:੧ (327) 
(ਪਹਿਲੇ “ਕਤ?” ਦੇ ਅਰਥ “ਕਿਤੇ ? ਹੈ ।) 
“ਹਰਿ ਤਜਿ ਕਤ ਕਾਹੂ ਕੇ ਜਾਂਹੀ। ” (ਕਿਥੇ) 
- ਗਉ ਕਬ, ਅਸ ੩੮, ੧":੨ (330) 
“ਸੋ ਪੁਭੁ ਤਜਿ ਕਤ ਲਾਗੀਐ ਜਿਸੁ ਬਿਨੁ ਮਰਿ ਜਾਈਐ ਰਾਮ। ” (ਹੋਰ ਕਿਥੇ) 
- ਬਿਲਾ ੫. ੪, ੨੧ (848) 
(8) ਕੀ 
“ਜੀਅ ਬਧਹੁ ਸੁ ਧਰਮੁ ਕਰਿ ਥਾਪਹੁ ਅਧਰਮੁ ਕਹਹੁ ਕਤ ਭਾਈ। ”” 
- ਮਾਰੂ ਕਬ, ੧, ੨:੧ (1103) 
(9) ਕਾਹਦਾ 
“ਜੀਵਨ ਰੂਪ ਬਿਸਾਰਿ ਜੀਵਹਿ ਤਿਹ ਕਤ ਜੀਵਨ ਹੋਤ। ” 
- ਕੇਦਾ ੫, ੧੩, ੧":੨ (1121) 
(10) ਕੱਤਈ, ਬਿਲਕੁਲ, ਨਿਪਟ 
“ਖਾਨ ਪਾਨ ਮੀਠ ਰਸ ਭੋਜਨ ਅੰਤ ਕੀ ਬਾਰ ਹੋਤ ਕਤ ਖਾਰੀ। ”? 
- ਸਮੁ ੫, ੬":੭ (1388) 


(ਸੰ.) (1) ਪ੍ਰਿਅ, ਪਤੀ, ਸੁਆਮੀ ਭਾਵ ਪ੍ਰਭੂ, ਹੋਰ ਵੇਖੋ “ਕੰਤਿ”, “ਕੰਤੁ ” 
“ਮਿਲਿ ਕੈ ਕਰਹ ਕਹਾਣੀਆ ਸੰਮੂਥ ਕੰਤ ਕੀਆਹ। ”? 
- ਸਿਰੀ ੧, ੧੦, ੧੪੨ (17) 
(2) ਪਤੀ 
“ਕਿਆ ਗਾਲਾਇਓ ਭੁਛ ਪਰ ਵੇਲਿ ਨ ਜੋਹੇ ਕੰਤ ਤੂੰ। ? 
੍‌੍ - ਮਾਰੂ ੫, ਵਾਰ ੪ਸ, ੫, ੩:੧ (1095) 





1028 


“ਜਤ ਕਤਹ ਤਤਹ ਦ੍ਿਸਟੰ ਸੂਰਗ ਮਰਤ ਪਯਾਲ ਲੋਕਹ। ” 
- ਸਸ ੫, ੩੬੧ (1357) 


“ਜੋ ਹਰਿ ਕੰਤਿ ਮਿਲਾਈਆ ਸਿ ਵਿਛੁੜਿ ਕਤਹਿ ਨ ਜਾਇ। ? (ਕਿਧਰੇ) 
- ਮਾਝ ੫, ਬਾਰਾ ੮:੭ (135) 
(2) ਕਦੇ ਵੀ ਨਹੀ” 
“ਪਾਵਨ ਪਤਿਤ ਪੁਨੀਤ ਕਤਹ ਨਹੀ ਸੇਵੀਐ। ”” 
- ਫੁਨ ੫, ੧੯੧ (1363) 
ਹੋਰ ਰੂਪ: 
ਕਤਹਿ - 
“ਲੇਖੈ ਕਤਹਿ ਨ ਛੂਟੀਐ ਖਿਨੁ ਖਿਨੁ ਭੂਲਨਹਾਰ। ” 
- ਗਉ ੫. ਬਾਅ ੫੨ਸ:੧ (261) 
(1) ਕਿਧਰੇ “ਕਿਤੇ” “ਕਿਸੇ ਪਾਸੇ” ਵੇਖੋ “ਕਤਹ” (1) 
“ਸੋ ਜਨੁ ਇਤ ਉਤੁ ਕਤਹਿ ਨ ਡੋਲੈ। ” (ਕਿਧਰੇ ਵੀ) 
- ਗਉ ੫, ੧੧੭, ੨੨ (189) 
“ਤਜਿ ਆਨ ਕਤਹਿ ਨ ਜਾਹਿ। ? (ਹੋਰ ਕਿਤੇ ਵੀ) 
- ਬਿਲਾ ੫, ਅਸ ੧, ੧:੪ (837) 


- ਗਉਂ ੫, ੧੪੬", ੩:੨ (211) 
(2) ਕਦੇ ਵੀ, ਵੇਖੋ “ਕਤਹ” (2) 
“ਤਪਤਿ ਨ ਕਤਹ ਬੁਝੈ ਬਿਨੁ ਸੁਆਮੀ ਸਰਣਾ ਰਾਮ। ”? 
- ਬਿਹਾਂ ੫, ਛੰਤ ੬, ੨੨ (545) 


ਹੋਰ ਵੇਖੋ “ਕਤਹੁ ? 
(3) ਕਿਵੇ'/ਕਿਸੇ ਤਰ੍ਹਾਂ ਵੀ 
“ਸਰਬ ਬਿਧਿ ਭੁਮਤੇ ਪੁਕਾਰਹਿ ਕਤਹਿ ਨਾਹੀ ਛੋਟਿ। ” 
- ਗੂਜ ੫, ੩੦, ੫:੧ (502) 


(4) ਕਿਥੋ” 
“ਕਤਹਿ ਗਹਿਓ ਉਹੁ ਕਤ ਤੇ ਆਇਓ। ”? 
- ਸੂਹੀ ੫, ੧, ੧੨ (736) 
(5) ਕਿਥੇ, ਕਿਸ ਥਾਂ 
“ਹਰਿ ਬਿਨਾ ਕਤਹਿ ਸਮਾਹਿ। ” 
- ਬਿਲਾ ੫, ਅਸ ੨, ੪:੪ (838) 


(1) ਬਿਲਕੁਲ ਹੀ, ਥੋੜਾ ਜਿਹਾ ਵੀ 
“ਓਹੁ ਨ ਸੁਣਈ ਕਤਹੀ ਤੁਮ ਲੋਕ ਸੁਣਾਵਹੁ । ”” 





1029 


- ਆਸਾ ੧, ਅਸ ੧੩, ੪੯੨ (418) 


(2) ਕਿਤੇ/ਕਿਧਰੇ ਵੀ, ਵੇਖੋ “ਕਤਹਿ” (1) 


(1) ਕਦੀ ਵੀ 
“ਗੁਰ ਕਾ ਬਚਨੁ ਕਤਹੁ ਨ ਜਾਇ। ” 
- ਗਉਂ ੫, ੭੪, ੨:੩ (177) 
(2) ਕਿਤੇ, ਕਿਸੇ ਥਾਂ 
“ਅਬ ਢੁਢਨ ਕਤਹੁ ਨ ਜਾਈ। ”” 
੍‌੍ - ਸੋਰ ੫, ੫੧, ੧":੧ (621) 
ਹੋਰ ਰੂਪ: 
ਕਤਹੂ - 
“ਮਨਮੁਖ ਸਚੁ ਨ ਜਾਣਨੀ ਤਿਨ ਠਉਰ ਨ ਕਤਹੂ ਥਾਉ । ”” (ਕਿਧਰੇ) 
- ਸਿਰੀ ੩, ਅਸ ੨੫, ੨੩ (69) 
“ਉਸਤਤਿ ਕਰਹਿ ਸੇਵਕ ਮੁਨਿ ਕੇਤੇ ਤੇਰਾ ਅੰਤੁ ਨ ਕਤਹੂ ਪਾਈਐ। ”! (ਕਿਧਰੇ ਵੀ) 
- ਦੇਵ ੫, ੧, ੨:੧ (528) 
(3) ਕਿਸੇ ਤਰ੍ਹਾਂ ਵੀ 
“ਪ੍ਰਿਅ ਮੁਖਿ ਲਾਗੋ ਜਉ ਵਡਭਾਗੋ ਸੁਹਾਗੁ ਹਮਾਰੋ ਕਤਹੁ ਨ ਡੋਲੀ। ? 
- ਬਿਲਾ ੫, ੮੯, ੧:੨ (822) 
“ਪੂਰਨ ਹੋਤ ਨ ਕਤਹੁ ਬਾਤਹਿ ਅੰਤਿ ਪਰਤੀ ਹਾਰਿ। ” (ਕਿਸੇ ਤਰ੍ਹਾਂ ਵੀ) 
- ਸਾਰ ੫, ੧੦੭, ੧%:੨ (1225) 
ਹੋਰ ਰੂਪ: 


ਕਤਹੂ - 
“ਜਿਹ ਬਿਧਿ ਕਤਹੂ ਨ ਛੂਟੀਐ ਸਾਕਤ ਤੇਊ ਕਮਾਹਿ।” 
- ਗਉ ੫. ਬਾਅ ੯:੨ (252) 


(1) ਕਿਸੇ ਵਸਤੂ ਦੀ 


- ਸੋਰ ੫, ੬੪, ੨:੩ (625) 
(2) ਕਿਤੇ/ਕਿਧਰੇ ਵੀ, ਵੇਖੋ “ਕਤਹੁ ” (2) 
“ਤਤੁ ਸਾਰੁ ਪਰਮ ਪਦੁ ਪਾਇਆ ਛੋਡਿ ਨ ਕਤਹੂ ਜਾਤਾ। ” (ਕਿਸੇ ਹੋਰ ਥਾਂ) 

- ਰਾਮ ੫, ੫, ੩੨ (884) 
ਹੋਰ ਰੂਪ: 
ਕਤਹੂੰ - 
“ਆਨ ਨ ਸੁਨੀਐ ਕਤਹੂੰ ਜਾਈਐ। ” (ਹੋਰ ਕਿਧਰੇ) 

- ਗਉਂ ੫, ੮੪, ੨:੩ (180) 
(3) ਕਿਸੇ ਤਰ੍ਹਾਂ ਵੀ, ਵੇਖੋ “ਕਤਹੁ ` (3) 
“ਗਣਤੀ ਗਣੀ ਨ ਛੂਟੈ ਕਤਹੂ ਕਾਚੀ ਦੇਹ ਇਆਣੀ। ” (ਕਦੀ ਵੀ) 

- ਸੂਹੀ ੫, ੫੩, ੨:੧ (748) 
ਹੋਰ ਰੂਪ: 





1030 


€) 


ਕਤਹੂੰ - 
“ਕਰਿ ਕਰਿ ਹਾਰਿਓ ਅਨਿਕ ਬਹੁ ਭਾਤੀ ਛੋਡਹਿ ਕਤਹੂੰ ਨਾਹੀ। ” 
- ਗਉ ੫, ੧੨੫”, ੨:੧ (206) 
(1) ਕਦੀ ਵੀ, ਬਿਲਕੁਲ ਹੀ 
“ਤਾ ਕਉ ਚਿੰਤਾ ਕਤਹੂੰ ਨਾਹਿ। ” 
- ਗਉ ੫, ੧੦੩, ੨:੨ (186) 
(2) ਕਿਧਰੇ ਵੀ, ਵੇਖੋ “ਕਤਹੂ ” (2) 
“ਨਿੰਦਕ ਕੀ ਗਤਿ ਕਤਹੂੰ ਨਾਹੀ ਖਸਮੈ ਏਵੈ ਭਾਣਾ। ” (ਕਿਸੇ ਥਾਂ ਵੀ) 
- ਆਸਾ ੫. ੪੧, ੩੧ (381) 
(3) ਕਿਸੇ ਤਰ੍ਹਾਂ ਵੀ, ਵੇਖੋ “ਕਤਹੂ ” (3) 
“ਆਉ ਬੈਠੁ ਆਦਰੁ ਸਭ ਥਾਈ ਊਨ ਨ ਕਤਹੂੰ ਬਾਤਾ। ” (ਕਿਸੇ ਗਲ ਦੀ, ਕਿਸੇ 
ਪ੍ਰਕਾਰ ਦੀ) 
- ਸੋਰ ੫, ੯੪, ੨੧੧ (631) 
(4) ਕਿਸੇ ਪਾਸੇ 
“ਸਾਧ ਕੈ ਸੰਗਿ ਨ ਕਤਹੁੰ ਧਾਂਵੈ । ”” 
ਰਹ - ਗਉ ੫, ਸੁਖ ੭, ੨:੭ (271) 


“ਕਤਕਿ ਕਿਰਤੁ ਪਇਆ ਜੋ ਪ੍ਰਭ ਭਾਇਆ। ?” 
- ਤੁਖਾ ੧, ਬਾਰਾ ੧੨:੧ (1109) 


ਹੋਰ ਰੂਪ: 
ਕਤਕੇ - 
“ਰੁਤਿ ਸਰਦ ਅਡੰਬਰੋ ਅਸੂ ਕਤਕੇ ਹਰਿ ਪਿਆਸ ਜੀਉ। ” 
- ਰਾਮ ੫. ਰੁਤੀ ੫:੧ (928) 


(ਸੰ.) ਕਿਥੋ ਆਇਆ ਹੋਇਆ, ਕਿਵੇ ਹੋਇਆ, ਕਦੋ” ਦਾ 
- ਸਸ ੫, ੧੧ (1353) 
ਪਤੀ, ਵੇਖੋ “ਕੰਤ” (2) 
“ਜਾ ਉਠੀ ਚਲਸੀ ਕੰਤੜਾ ਤਾ ਕੋਇ ਨ ਪੁਛੇ ਤੇਰੀ ਬਾਤ। ” 
- ਸਿਰੀ ੫, ੯੩, ੨:੨ (50) 
ਹੋਰ ਰੂਪ: 
ਕੰਤੜੇ - 
“ਉਠੀ ਝਾਲੂ ਕੰਤੜੇ ਹਉ ਪਸੀ ਤਉ ਦੀਦਾਰੁ । ” 
- ਮਾਰੂ ੫. ਵਾਰ ੧ਸ, ੫, ੩:੧ (1094) 
ਕਿਥੇ, ਕਿਧਰ (ਜਿਥੇ ਕਿਥੇ, ਤੇ ਜਿਧਰ ਕਿਧਰ) 
“ਨਾਨਕ ਕੋ ਪ੍ਰਭੁ ਪੂਰਿ ਰਹਿਓ ਹੈ ਪੇਖਿਓ ਜੜੂ ਕਤਾ। ” 
- ਗੂਜ ੫, ੧੧, ੩:੨ (498) 





1031 


(1) ਕੰਤ/ਪਤੀ ਦੀ 
“ਏਕਾ ਸੇਜ ਵਿਛੀ ਧਨ ਕੰਤਾ। ” 
- ਸੂਹੀ ੫, ੫, ੨੧੧ (737) 
(2) “ਕੰਤ” ਦਾ ਬਹੁ ਵਚਨ, ਪਤੀਆਂ 
“ਕੰਤਾ ਨਾਲਿ ਮਹੇਲੀਆ ਸੇਤੀ ਅਗਿ ਜਲਾਹਿ। ” 
- ਸੂਹੀ ੩, ਵਾਰ ੬ਸ, ੩, ੩:੧ (787) 
(3) ਸੰਬੋਧਕ, ਹੇ ਪਤੀ 
“ਕੰਤਾ ਤੂ ਸਉ ਸੇਜੜੀ ਮੈਡਾ ਹਭੋ ਦੁਖੁ ਉਲਾਹਿ। ” 
ਮੇ - ਮਾਰੂ ੫, ਵਾਰ ੨ਸ, ੫, ੨:੨ (1094) 


ਕਤਾਇਦਾ --- ਕਤਵਾਉਦਾ 
“ਹੰਢੈ ਊਂਨ ਕਤਾਇਦਾ ਪੈਧਾ ਲੋਂੜੈ ਪਟੁ । ” 


- ਸਲੋ ਫਰ, ੨੩੦੨ (1379) 


“ਵੇਲਿ ਪਿੰਵਾਇਆ ਕਤਿ ਵੁਣਾਇਆ। ”” 
- ਰਾਮ ੩, ਵਾਰ ੧੯ਸ, ੧, ੧੧ (955) 
ਵੇਖੋ “ਕੰਤ” (1) ਪਤੀ 
“ਜੇ ਧਨ ਕੰਤਿ ਨ ਭਾਵਈ ਤ ਸਭਿ ਅਡੰਬਰ ਕੂੜੁ । ” 
- ਸਿਰੀ ੧, ੧੩, ੪:੩ (19) 
(2) ਪਤੀ ਭਾਵ ਪ੍ਰਭੂ 
“ਆਵਣ ਵੰਵਣੁ ਡਾਖੜੋ ਛੋਡੀ ਕੰਤਿ ਵਿਸਾਰਿ।” 
- ਸਿਰੀ ੧, ਅਸ ੫, ੪:੩ (56) 


“ਨਾਨਕ ਕੂੜੈ ਕਤਿਐ ਕੂੜਾ ਤਣੀਐ ਤਾਣੁ । ” 
- ਸੂਹੀ ੩, ਵਾਰ ੧੪ਸ, ੧, ੧:੫ (790) 


“ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ । ” 
- ਮਾਝ ੫. ਬਾਰਾ ੯੧ (135) 


“ਨਾਨਕ ਸਾ ਸੋਹਾਗਣਿ ਕੰਤੀ ਪਿਰ ਕੈ ਅੰਕਿ ਸਮਾਵਏ । ”? 

- ਤੁਖਾ ੧, ਬਾਰਾ ੯:੬ (1108) 
ਰੂੰ ਆਦਿ ਤੋ ਧਾਗਾ ਬਣਾਨ ਦੀ ਕ੍ਰਿਆ 
“ਤਗੁ ਕਪਾਹਹੁ ਕਤੀਐ ਬਾਮਣੁ ਵਟੇ ਆਇ। ”” 

-ਆਸਾ ੧, ਵਾਰ ੧ਪਸ, ੧, ੨੩ (471) 
ਕਤੀਫਿਆ --- (ਅ. . ਕਤਾਲਿਫ਼) ਮਖ਼ਮਲ ਆਦਿ ਦੇ ਰੇਸ਼ਮੀ ਕਪੜੇ (ਪੁਸ਼ਾਕਾਂ) 

“ਰੰਗ ਪਰੰਗ ਕਤੀਫਿਆ ਪਹਿਰਹਿ ਧਰ ਮਾਈ। ”? 

- ਸਾਰ ੪, ਵਾਰ ੨੪੧੨ (1247) 





1032 


(1) (ਅ. ਕਤ) ਕਟਣ ਦੀ ਕ੍ਰਿਆ, ਕਾਟ 
“ਮਾਣਕੁ ਮਨ ਮਹਿ ਮਨੁ ਮਾਰਸੀ ਸਚਿ ਨ ਲਾਗੈ ਕਤੁ । ” 
- ਮਾਰੂ ੧, ੧੦, ੧:੩ (992) 
(2) ਕੀਨਾ, ਹਸਦ, ਵੈਰ 
“ਦੰਦੀ ਮੈਲੁ ਨ ਕਤੁ ਮਨਿ ਜੀਭੈ ਸਚਾ ਸੋਇ। ” 
- ਸੋਰ ੪ ਵਾਰ ੧ਸ, ੧, ੧੨ (642) 


“ਸੇਜੈ ਕੰਤੁ ਨ ਆਵਈ ਨਿਤ ਨਿਤ ਹੋਇ ਖੁਆਰੁ । ? 
- ਸਿਰੀ ੩, ੪੬, ੧੨ (31) 


“ਜਿਉ ਤਰੁਣੀ ਕਉ ਕੰਤੁ ਬਾਲਹਾ ਤਿਉ ਮੇਰੈ ਮਨਿ ਰਾਮਈਆ। ?” 

- ਧਨਾ ਨਾਮ, ੩, ੩:੨ (693) 
“ਤਿਚਰੁ ਕੰਤੁ ਬਹੁ ਫਿਰੈ ਉਦਾਸਿ। ? (ਭਾਵ “ਜੀਵ”) 

- ਆਸਾ ੫, ੩, ੨:੨ (371) 


- ਸਿਰੀ ੩, ੬੧, ੨੧ (38) 


“ਕਮਲਾਕੰਤ ਕਰਹਿ ਕੰਤੂਹਲ ਅਨਦ ਬਿਨੌੋਦੀ ਨਿਹਸੰਗਾ। ” 
- ਮਾਰੂ ੫, ਸੋਲਾ ੧੧, ੬:੩ (1082) 
(ਅ. ਕੁਤਬ) ਪੁਸਤਕ, ਗ੍ਰੰਥ, ਧਾਰਮਕ ਗ੍ਰੰਥ (ਤੌਰੇਤ ਜੰਬੂਰ, ਅੰਜੀਲ ਤੇ ਕੁਰਾਨ) 
“ਪੰਜ ਵਖਤ ਨਿਵਾਜ ਗੁਜਾਰਹਿ ਪੜਹਿ ਕਤੇਬ ਕੁਰਾਣਾ। ” 
- ਸਿਰੀ ੧, ੨੮, ੪:੧ (24) 
“ਸਾਚੁ ਕਤੇਬ ਬਖਾਨੈ ਅਲਹੁ ਨਾਰਿ ਪੁਰਖੁ ਨਹੀ ਕੋਈ। ” (ਕੁਰਾਨ) 
- ਆਸਾ ਕਬ, ੨੯, ੨੧ (483) 
ਹੋਰ ਰੂਪ: 
ਕਤੇਬਾ - 
“ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ । ' (“ਕਤੇਬ” ਦਾ ਬਹੁਵਚਨ) 
- ਜਪੁ ੧, ੨੨:੩ (5) 


“ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤਰਕਾ ਭਾਈ। ”” 
- ਆਸਾ ੧, ਵਾਰ ੧੬ਸ, ੧, ੧:੩ (471) 


ਕਤੇਬੀ - 
“ਬੇਦ ਕਤੇਬੀ ਭੇਦੁ ਨ ਜਾਤਾ। ” (ਕਤੇਬਾਂ ਨੇ) 
- ਮਾਰੂ ੧, ਸੋਲਾ ੨, ੬:੧ (1021) 
ਕਤੇਬੰਤ - 
“ਮਾਸੁ ਪੁਰਾਣੀ ਮਾਸੁ ਕਤੇਬੱ) ਚਹੁ ਜੁਗਿ ਮਾਸੁ ਕਮਾਣਾ। ” (ਕਤੇਬਾਂ ਵਿਚ) 
- ਮਲਾ ੧, ਵਾਰ ੨੫ਸ, ੧, ੨੧੭ (1290) 





1033 


“ਤਉ ਨਾਨਕ ਕੰਤੈ ਮਨਿ ਭਾਵੈ । ” 
- ਆਸਾ ੧, ੨੬, ੪”:੧ (357) 


“ਜੇਤੇ ਜੀਅ ਜੰਤ ਜਲਿ ਥਲਿ ਮਹੀਅਲਿ ਜੜ ਕਤ ਤੂ ਸਰਬ ਜੀਆ। ” 
- ਭੈਰ ੧, ੮, ੫:੧ (1127) 


“ਹਰਿ ਹਰਿ ਕਥਾ ਸੁਨੀ ਮਿਲਿ ਸੰਗਤਿ ਹਰਿ ਹਰਿ ਜਪਿਓ ਅਕਥ ਕਥ ਕਾਥ। ? 

- ਕਾਨ ੪, ੬, ੩:੨ (1296) 
(2) ਕਿਥੇ 
““ਜਥ ਕਥ ਰਮਣੰ ਸਰਣੰ ਸਰਬਤ ਜੀਅਣਹ। ” 

- ਗਾਥਾ ੫, ੧੭:੧ (1361) 


“ਗਾਥਾ ਗੁੰਫ ਗੋਪਾਲ ਕਥੰ ਮਥੰ ਮਾਨ ਮਰਦਨਹ। ”? 
- ਗਾਥਾ ੫, ੬੧ (1360) 


- ਗਉਂ ੧, ਅਸ ੧, ੮:੩ (221) 


“ਮਨੁ ਬੁਧਿ ਅਰਪਿ ਧਰਉ ਗੁਰ ਆਗੈ ਗੁਰ ਪਰਸਾਦੀ ਮੈ ਅਕਥੁ ਕਥਈਆ। ”? 
- ਬਿਲਾ ੪, ਅਸ ੩, ੩:੨ (834) 


“ਕਿਆ ਹਮ ਕਥਹ ਕਿਛੁ ਕਥਿ ਨਹੀ ਜਾਣਹ ਪ੍ਰਭ ਭਾਵੈ ਤਿਵੇ ਬ੍ਰੋਲਾਨ । ? 
- ਸਾਰ ੫, ੨, ੫੯੧ (1203) 


- ਗਉਂ ੧, ੧੨, ੧:੨ (154) 


“ਸੰਤਹੁ ਐਸੀ ਕਥਹੁ ਕਹਾਣੀ। ” (ਬਿਆਨ ਕਰੋ) ਕਥਨ ਕਰੋ 
- ਰਾਮ ੫. ੨, ੧":੧ (883) 


“ਸੋ ਜਲੂ ਨਿਰਮਲੁ ਕਥਤ ਕਬੀਰੁ । ? 

- ਗਉ ਕਬ, ੨੪, ੩:੨ (328) 
ਹੋਰ ਰੂਪ: 
ਕਥਤਉ - 





1034 


“ਘੋਖੇ ਸਾਸੜ ਬੇਦ ਸਭ ਆਨ ਨ ਕਥਤਉ ਕੋਇ। ” (ਆਖਦੇ/ਬਿਆਨ ਕਰਦੇ) 
- ਗਉ ੫. ਬਾਅ ੨੦ਸ:੧ (254) 


- ਗਉਂ ੧, ੪, ੧":੧ (152) 


“ਨੇਤ ਨੇਤ ਕਥੰਤਿ ਬੇਦਾ। ” (ਬਿਆਨਦੇ ਹਨ) 
- ਸਸ ੫, ੫੭:੩ (1359) 
ਕਥਤੇ - 
“ਜਤਨ ਭਾਂਤਨ ਤਪਨ ਭੂਮਨ ਅਨਿਕ ਕਥਨ ਕਥਤੇ ਨਹੀ ਥਾਹ ਪਾਈ ਠਾਉ ।” 
- ਕਾਨ ੫, ੩੯, ੨:੧ (1306) 


(1) ਬਿਆਨ, ਆਖਣ 
“ਕਥਨ ਕਹਨ ਤੇ ਮੁਕਤਾ ਗੁਰਮੁਖਿ ਕੋਈ ਵਿਰਲਾ। ”” 
- ਸਿਰੀ ੫, ੯੬, ੩:੨ (51) 
“ਅਖਰ ਨਾਦ ਕਥਨ ਵਖ੍ਹਾਨਾ। ”” 
- ਗਉਂ ੫, ਬਾਅ ੫੪:੪ (261) 
“ਕਥਨ ਸੁਨਾਵਨ ਗੀਤ ਨੀਕੇ ਗਾਵਨ ਮਨ ਮਹਿ ਧਰਤੇ ਗਾਰ। (ਭਾਵ ਉਪਦੇਸ਼) 
- ਦੇਵ ੫, ੩੧, ੧:੧ (534) 
(2) ਕਹਿਣ/ਬਿਆਨ ਕਰਨ ਤੋ 
“ਵਰਨੁ ਚਿਹਨੁ ਨ ਜਾਇ ਲਖਿਆ ਕਥਨ ਤੇ ਅਕਥਾ । ”” 
- ਵਡ ੫. ਛੰਤ ੩, ੧:੫ (578) 
ਕਥਨਹਾਰੁ --- ਕਹਿਣ/ਬਿਆਨ ਕਰਨ ਵਾਲਾ 
“ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨਹਾਰੁ । ? 
- ਸਿਰੀ ੫, ੯੯, ੩:੪ (52) 
(1) ਬਿਆਨ, ਕਥਨ 
“ਕਥਨਾ ਕਥੀ ਨ ਆਵੈ ਤੋਟਿ।” 
- ਜਪੁ ੧, ੩੯ (2) 


“ਕਹਿ ਕਹਿ ਕਥਨਾ ਮਾਇਆ ਲੂਝੈ । ” 


- ਮਾਝ ੧, ਵਾਰ ੨੭ਸ, ੧, ੨੩ (150) 
(2) ਬਿਆਨ#ਕਥਨ ਕਰਨਾ 
“ਨਾਨਕ ਕਥਨਾ ਕਰੜਾ ਸਾਰੁ । ” 
- ਜਪੁ ੧, ੩੭:੧੮ (8) 
“ਕੀਤਾ ਕਰਣਾ ਕਹਿਆ ਕਥਨਾ ਭਰਿਆ ਭਰਿ ਭਰਿ ਧੋਵਾਂ। ” (ਕਥਨ ਕਰਦਾ ਹਾਂ) 
- ਮਾਝ ੧, ਵਾਰ ੬ਸ, ੧, ੨੨ (140) 


“ਸਾਹਿਬੁ ਅਤੁਲੁ ਨ ਤੋਲੀਐ ਕਥਨਿ ਨ ਪਾਇਆ ਜਾਇ। ” (ਕਹਿਣ/ਬਿਆਨ ਕਰਨ 
ਭਾਵ ਨਿਰੀਆਂ ਗੱਲਾਂ) 





1035 


- ਸਿਰੀ ੧, ਅਸ ੯, ੫:੩ (59) 
ਕਥੰਨਿ - 
“ਜਿੰਥੈ ਕੋਇ ਕਥੰਨਿ ਨਾਉ ਸੁਣੰਦੋ ਮਾ ਪਿਰੀ। ” (ਉਚਾਰਣ, ਜਪਨ, ਬਿਆਨਣ) 
- ਮਾਝ ੫. ਵਾਰ ੨੦ਸ, ੫. ੨੧ (1101) 


“ਕਥਨੀ ਬਦਨੀ ਨ ਪਾਈਐ ਹਉਮੈ ਵਿਚਹੁ ਜਾਇ। ” (ਗੱਲਾਂ ਨਾਲ) 
- ਸਿਰੀ ੩, ੫੦, ੧:੨ (33) 
“ਸਹਜੇ ਗਾਵਿਆ ਥਾਇ ਪਵੈ ਬਿਨੁ ਸਹਜੈ ਕਥਨੀ ਬਾਦਿ। ” (ਕਥਨੀ ਝਗੜਾਲੂ ਹੋ 
ਜਾਂਦੀ ਹੈ, ਬਹਿਸਣ ਵਾਲੀ ਗੱਲ ਬਣ ਜਾਂਦੀ ਹੈ) 
- ਸਿਰੀ ੩, ਅਸ ੨੩, ੨੧ (68) 
“ਹੋਰ ਕਥਨੀ ਬਦਉ ਨ ਸਗਲੀ ਛਾਰੁ । (ਗੱਲਾਂ ਨਹੀਂ ਆਖਦਾ/ਕਰਦਾ) 
- ਰਾਮ ੧, ਅਸ ੪, ੨੪ (904) 
(2) ਬਿਆਨ ਕੀਤੀ, ਕਥੀ 
“ਨਾਨਕ ਕਾਰ ਨ ਕਥਨੀ ਜਾਇ। ” 
- ਆਸਾ ੧, ਵਾਰ ੨ਸ, ੧, ੨੮ (463) 


- ਆਸਾ ੫, ੮੮, ੧":੨ (392) 


“ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ। ” 
- ਜਪੁ ੧, ੫੩੯ (2) 


ਹੋਰ ਰੂਪ: 
ਕਥਨੈ - 
“ਕਥਨੈ ਕਹਿਣ ਨ ਛੁਟੀਐ ਨਾ ਪੜਿ ਪੁਸਤਕ ਭਾਰ। ” 


- ਆਸਾ ੧, ਅਸ ੯, ੮੧ (59) 


(2) ਬਿਆਨ ਕੀਤੀ, ਕਥੀ, ਵੇਖੋ ਕਥਨੀ (2) 
ਹੋਰ ਰੂਪ: 
ਕਥਨੇ - 
“ਤਾ ਕੇ ਰੂਪ ਨ ਕਥਨੇ ਜਾਹਿ। ” (ਬਿਆਨ ਕੀਤੇ) 
- ਜਪੁ ੧, ੩੭੬ (8) 
ਕਥੜੀਆ --- ਕਥਾਵਾਂ, ਵਾਰਤਾਵਾਂ 

“ਕਥੜੀਆ ਸੰਤਾਹ ਤੇ ਸੁਖਾਊ ਪੰਧੀਆ। ” 

- ਮਾਰੂ ੫. ਵਾਰ ੨੧ਸ, ੫. ੨:੧ (1101) 


“ਜਿਸਹਿ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ। ”? 





1036 


- ਗਉ ੫. ਸੋਹ ੫, ੨੨ (13) 
(2) ਅਰਥ ਮਈ ਵਿਆਖਿਆ 
“ਕਥਾ ਸੁਣਤ ਮਲੁ ਸਗਲੀ ਖੋਵੈ । ” 

- ਮਾਝ ੫, ੩੩, ੨:੨ (104) 

ਕਥਾਇਆ --- ਬਿਆਨ ਕਰਵਾਇਆ। 
“ਅਦਿਸਟੁ ਅਗੋਚਰੁ ਪਾਰਬ੍ਰਹਮੁ ਮਿਲਿ ਸਾਧੂ ਅਕਥੁ ਕਥਾਇਆ ਥਾ। ” 

- ਮਾਰੂ ੫ ੧੨, ੨੪੧ (1002) 
ਕਥਾ ਕਰਦੇ ਰਹੀਏ (ਸ਼ਬਦਾਰਥ)! ਕਥਾ ਕਰਨ#/ਗਾਇਨ ਕਰਨ ਵਾਲੇ (ਮਹਾਨਕੋਸ਼, 
ਗਿਰਾਰਥ ਕੋਸ਼); ਕਥੀਏ (ਦਰਪਣ) 

“ਨਾਨਕ ਦਾਸਨਿ ਦਾਸੁ ਕਰਹੁ ਪ੍ਰਭ ਹਮ ਹਰਿ ਕਥਾ ਕਥਾਗੀ। ” 
- ਧਨਾ ੪, ੨, ੪੨ (667) 
ਕਥਾਰੀਆ --- ਕਥਾ 
“ਮੈ ਪਾਇਓ ਸਰਬ ਨਿਧਾਨੁ ਅਕਥੁ ਕਥਾਰੀਆ। ” 
- ਗਉ ੫, ਅਸ ੧੨, ੭:੧ (241) 


ਕਹੈ, ਵਿਆਖਿਆਏ 
“ਅਕਥੁ ਕਥਾਂਵੈ ਸਬਦਿ ਮਿਲਾਵੈ । ”” 


- ਧਨਾ ੧, ਅਸ ੨, ੨੨ (686) 


“ਕਥਿ ਕਥਿ ਕਥੀ ਕੋਟੀ ਕੋਟਿ ਕੋਟਿ। ? 
- ਜਪੁ ੧, ੩੧ (2) 
“ਅਪਿਉ ਪੀਅਉ ਅਕਥੁ ਕਥਿ ਰਹੀਐ। (ਕਥਦੇ, ਕਹਿੰਦੇ) 
- ਗਉ ੧, ਅਸ ੧੫, ੨:੧ (227) 
“ਸਭ ਕਥਿ ਕਥਿ ਰਹੀ ਲੁਕਾਈ। ”” (ਗੱਲਾਂ ਕਰ ਕਰ) 
- ਸੋਰ ਕਬ, ੪, ੩੨ (655) 


ਕਥਿਆ ---- ਬਿਆਨਿਆ, ਕਹਿਆ 
“ਤੂੰ ਅਕਥੁ ਕਿਉ ਕਥਿਆ ਜਾਹਿ। ”” 
੍‌੍ - ਗਉ ੩, ੨੮, ੧:੧ (160) 
ਹੋਰ ਰੂਪ: 
ਕਥਿਐ - 
“ਕਹਿਐ ਕਥਿਐ ਨ ਪਾਈਐ ਅਨਦਿਨੁ ਰਹੈ ਸਦਾ ਗੁਣ ਗਾਇ। ” (ਕਹਿਣ/ ਕਥਨ 
ਨਾਲ) 
- ਬਿਹਾ ੪, ਵਾਰ ਦਸ, ੩, ੨:੧ (551) 
ਕਥਿਹੁ - 
“ਕਹੈ ਨਾਨਕੁ ਸੁਣਹੁ ਸੰਤਹੁ ਕਥਿਹੁ ਅਕਥ ਕਹਾਣੀ। ” 
- ਰਾਮ ੩, ਅਨੰ ੯:੫ (918) 
੨. 





1037 


“ਕਥਿ ਕਥਿ ਕਥੀ ਕੋਟੀ ਕੋਟਿ ਕੋਟਿ। ” (ਬਿਆਨ ਕੀਤੀ) 
- ਜਪੁ ੧, ੩੧੦ (2) 
“ਤੁਧੁ ਆਪਿ ਕਥੀ ਤੈ ਆਪਿ ਵਖਾਣੀ। ” 
- ਮਾਝ ੫, ੧੭, ੩੨ (99) 


ਕਥੀਅਲੇ ---- ਆਖੇ/ਮੰਨੇ ਜਾਂਦੇ ਹਨ 
“ਸੋ ਗੁਰੂ ਸੋ ਸਿਖੁ ਕਥੀਅਲੇ ਸੋ ਵੈਦੁ ਜਿ ਜਾਣੈ ਰੋਗੀ। ” 
` ਗੂਜ ੧; ਅਸ ੧, ੫ਟ੧ (503) 
“ਗਿਆਨੁ ਧਿਆਨੁ ਸਭ ਦਾਤਿ ਕਥੀਅਲੇ ਸੇਤ ਬਰਨ ਸਭਿ ਦੂਤਾ।” (ਮੰਨੋ, ਸਮਝੋ, 
ਆਖੋ) 
- ਗੂਜ ੧, ਅਸ ੧, ੭:੧ (503) 
“ਅਮਨ ਕਾ ਜੀਉ ਪਵਨੁ ਕਥੀਅਲੇ ਪਵਨੁ ਕਹਾ ਰਸੁ ਖਾਈ। ”” (ਕਿਹਾ ਜਾਂਦਾ ਹੈ) 
- ਰਾਮ ੧, ਸਿਗੋ ੬੧:੧ (844) 
ਕਥੀਆ ---- ਆਖੀਆਂ, ਬਿਆਨ ਕੀਤੀਆਂ 
“ਤਾ ਕੀਆ ਗਲਾ ਕਥੀਆ ਨਾ ਜਾਹਿ। ? 
- ਜਪੁ ੧, ੩੬੨੫ (8) 
ਹੋਰ ਰੂਪ: 
ਕਥੀਐ - 
“ਪੜੀਐ ਗੁਣੀਐ ਕਿਆ ਕਥੀਐ ਜਾ ਮੁੰਢਹੁ ਘੁਥਾ ਜਾਇ। ” (ਆਖੀਏ, ਬਿਆਨ 
ਕਰੀਏ) 
- ਸਿਰੀ ੩, ਅਸ ੨੩, ੬:੨ (68) 


“ਆਪਿ ਪਰਵਿਰਤਿ ਆਪਿ ਨਿਰਵਿਰਤੀ ਆਪੇ ਅਕਥੁ ਕਥੀਜੈ । ? 

- ਬਿਹਾ ੪, ਵਾਰ ੮:੩ (551) 
ਸੁਗੰਧੀ ਵਾਲਾ ਦੁਵ ਪਦਾਰਥ ਜੋ ਇਕ ਖਾਸ ਜਾਤੀ ਦੇ ਹਿਰਨ ਦੀ ਨਾਭੀ ਤੋਂ' ਪ੍ਰਾਪਤ ਹੁੰਦਾ 
ਹੈ, ਵੇਖੋ “ਕਸਤੂਰਿ” 

“ਫਰੀਦਾ ਰਾਤਿ ਕਥੂਰੀ ਵੰਡੀਐ ਸੁਤਿਆ ਮਿਲੈ ਨ ਭਾਉ। ” 
- ਸਲੋ ਫਰ, ੮੦੧ (1382) 


“ਢਾਢੀ ਕਥੇ ਅਕਥੁ ਸਬਦਿ ਸਵਾਰਿਆ। ” 
- ਮਾਝ ੧, ਵਾਰ ੨੩੭ (149) 
“ਕਰਮੁ ਹੋਵੈ ਤਾ ਪਰਮ ਪਦੁ ਪਾਈਐ ਕਥੇ ਅਕਥ ਕਹਾਣੀ। ” (ਬਿਆਨ ਕੇ) 
- ਆਸਾ ੩, ਅਸ ੨੩, ੩੨ (423) 


ਹੋਰ ਰੂਪ: 
ਕਥੈ - 
ਜੇ ਕੋ ਕਥੈ ਤ ਅੰਤ ਨ ਅੰਤ। ” (ਬਿਆਨੇ) 


- ਜਪੁ ੧, ੩੭:੧੪ (8) 





1038 


(1) ਕਦੀ ਵੀ, ਕਿਸੇ ਵੇਲੇ ਵੀ 
“ਕਦ ਹੀ ਚਿਤਿ ਨ ਆਇਓ ਜਿਨਿ ਜੀਉ ਪਿੰਡੁ ਦੀਆ। ” 
- ਸਿਰੀ ੫, ੭੪, ੩੩ (43) 
“ਕਦ ਹੀ ਸੁਰਤਿ ਨ ਲਧੀਆ ਮਾਇਆ ਮੋਹੜਿਆ। ” 
- ਗਉ ੫, ੧੬੯”, ੧੨ (217) 
(2) ਕਦੋ'/ਕਿਸੇ ਸਮੇ” ਦਾ 
“ਉਸਤਤਿ ਕਹਨੁ ਨ ਜਾਇ ਤੁਮਾਰੀ ਕਉਣੁ ਕਹੈ ਤੁ ਕਦ ਕਾ।” 
`- ਤੁਖਾਂ ੫, ਛੰਤ ੧, ੪:੫ (1117) 
“ਨਿਰੰਕਾਰੁ ਪਰ੍ਭੁ ਸਦਾ ਸਲਾਮਤਿ ਕਹਿ ਨ ਸਕੈ ਕੋਉ ਤੁ ਕਦ ਕਾ।” 
`_ ਸਵ ੪, ਗਯੰ_ ੧੧:੨ (1403) 
(ਸੰ.) ਜ਼ਮੀਨ ਦੇ ਅੰਦਰ ਹੋਣ ਵਾਲੇ ਪਦਾਰਥ, ਗਾਜਰ, ਮੂਲੀ, ਸ਼ੰਕਰਕੰਦੀ, ਪਿਆਜ਼ 
ਆਦਿ। 
“ਇਕਿ ਕੰਦ ਮੂਲੂ ਚੁਣਿ ਖਾਹਿ ਵਣ ਖੰਡਿ ਵਾਸਾ। ” 
- ਮਾਝ ੧, ਵਾਰ ੫:੧ (140) 


“ਮਨਮੁਖੁ ਲੋਕੁ ਸਮਝਾਈਐ ਕਦਹੁ ਸਮਝਾਇਆ ਜਾਇ। ”” 
- ਸਿਰੀ ੪, ਵਾਰ ੧੨ਸ, ੩, ੨:੧ (87) 
(2) ਕਦੋ' 
“ਗੁਨ ਗੁਪਾਲ ਨ ਜਪਹਿ ਰਸਨਾ ਫਿਰਿ ਕਦਹੁ ਸੇ ਦਿਹ ਆਵਹੇ। ” 
- ਬਿਹਾ ੫, ਛੰਤ ੭, ੧:੪ (546) 


“ਹੇ ਕਲਿ ਮੂਲ ਕ੍ਰੋਧ ਕਦੰਚ ਕਰੁਣਾ ਨ ਉਪਰਜਤੇ । ” 
- ਸਸ ੫, ੪੭੧੧ (1358) 


- ਭੈਰ ੫, ੧੦, ੨:੧ (1138) 


““ਡੂੰਗਰਿ ਜਲਾ ਥਲਾ ਭੂਮਿ ਬਨਾ ਫਲ ਕੰਦਰਾ। ” 
- ਮਾਰੂ ੫. ਵਾਰ ੨੧ਸ, ੫. ੩:੧ (1101) 


- ਭੈਰ ਕਬ, ਅਸ ੧, ੪:੧ (1162) 


“ਨੀਲੀ ਸਿਆਹੀ ਕਦਾ ਕਰਣੀ ਪਹਿਰਣੁ ਪੈਰ ਧਿਆਨੁ।” 
- ਸਿਰੀ ੧, ੭, ੨੧੨ (16) 


ਜ਼ਮੀਨ ਦੇ ਅੰਦਰ ਹੋਣ ਵਾਲੇ ਪਦਾਰਥ, ਵੇਖੋ “ਕੰਦ? 





1039 


“ਗ੍ਰਹਿ ਤਜਿ ਬਨ ਖੰਡ ਜਾਈਐ ਚੁਨਿ ਖਾਈਐ ਕੰਦਾ। ”? 
- ਬਿਲਾ ਕਬ, ੩, ੧:੧ (855) 
ਕਦੀ ਵੀ, ਵੇਖੋ “ਕਦੰਚ? 
“ਕਦਾਂਚ ਨਹ ਸਿਮਰੰਤਿ ਨਾਨਕ ਤੇ ਜੰਤ ਬਿਸਟਾ ਕ੍ਰਿਮਹ। ” 
- ਜੈਤ ੫, ਵਾਰ ੬ਸ, ੫, ੧੨ (707) 
ਹੋਰ ਰੂਪ: 
ਕਦਾਂਚਹ - 
“ਬਿਖਮ ਥਾਨ ਬਸੰਤ ਉਚਹ ਨਹ ਸਿਮਰੰਤ ਮਰਣੰ ਕਦਾਂਚਹ। ” 
- ਸਸ ੫, ੭੨ (1354) 
(1) ਕਦੋ” 
“ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ। ”” 
- ਮਾਝ ੫, ੮, ੩੨ (97) 
(2) ਬਹੁਤ ਸਮੇਂ ਦੇ, ਕਦੋ” ਦੇ 
“ਨਾਨਕ ਪਾਪ ਬਿਨਾਸੇ ਕਦਿ ਕੇ । ” 
- ਗਉਂ ੫, ਬਾਅ ੨੭:੮ (255) 


(ਅ. ਕਦੂਰਤ) ਮਨ ਦੀ ਮਲੀਨਤਾ (ਸ਼ਬਦਾਰਥ/ਦਰਪਣ) ““ਦੇਗ ਹਾਂਡੀ ਈਹਾ ਭਾਵ ਸੇ 
ਦੇਗ ਮੋ ਪਕਾ ਕਰ ਅਪਨੇ ਇਸ਼ਟ ਕੋ ਭੋਗ ਲਗਾਓ” (ਗਿਰਾਰਥ); ਮੁਹੰਮਦ ਸਾਹਿਬ 
ਦੀ ਪੁਤ਼ੀ ਫਾਤਿਮਾ ਦੇ ਨਾਉ ਕੀਤਾ ਹੋਇਆ ਭੋਜਨ (ਮਹਾਨਕੋਸ਼) 
“'ਮਿਸਿਮਿਲਿ ਤਾਮਸੁ ਭਰਮੁ ਕਦੂਰੀ। ” 

- ਭੈਰ ਕਬ, ੪, ੨੭੧ (1158) 


“ਸਾਹਿ ਸਾਹਿ ਤੁਝੁ ਸੰਮਲਾ ਕਦੇ ਨ ਵਿਸਾਰੇਉ। ” 
- ਸਿਰੀ ੧, ੧੬, ੩:੧ (20) 


“ਕੰਢ਼ੁਪ ਕੋਟਿ ਜਾ ਕੈ ਲਵੈ ਨ ਧਰਹਿ। ”? 
- ਭੈਰ ਕਬ, ਅਸ ੨, ੮੧੧ (1163) 

(1) ਦੀਵਾਰ 
“ਕਲਰ ਕੇਰੀ ਕੰਧ ਜਿਉ ਅਹਿਨਿਸਿ ਕਿਰਿ ਢਹਿ ਪਾਇ। ?” 

- ਸਿਰੀ ੧, ੧੩, ੧:੨ (18) 
(2) (ਸੰ.) ਮੋਢਾ, ਕੰਧਾ 
“ਕਬੀਰ ਸਭੁ ਜਗੁ ਹਉ ਫਿਰਿਓ ਮਾਂਦਲ ਕੰਧ ਚਢਾਇ। ” (ਢੋਲਕੀ ਮੋਢੇ ਤੇ ਰੱਖ ਕੇ) 

- ਸਲੋ ਕਬ, ੧੧੩:੧ (1370) 


ਹੋਰ ਰੂਪ: 
ਕੰਧਿ - 
“ਕੰਧਿ ਕੁਹਾੜਾ ਸਿਰਿ ਘੜਾ ਵਣਿ ਕੈ ਸਰੁ ਲੋਹਾਰੁ । ? 


- ਸਲੋ ਫਰ, ੪੩:੧ (1380) 





1040 


- ਸਿਰੀ ੫, ੭੪, ੧":੧ (43) 


“ਜਿਨੀ ਇਕ ਮਨਿ ਇਕੁ ਅਰਾਧਿਆ ਤਿਨ ਕਾ ਕੰਧੁ ਨ ਕਬਹੂ ਛਿਜੈ। ” 
- ਗਉਂ ੪, ਵਾਰ ੨੦੨ (312) 


“ਅਸਥਿਰੁ ਕੰਧੁ ਜਪੈ ਨਿਰੰਕਾਰੀ। ” (ਭਾਵ ਜ਼ਿੰਦਗੀ) 


- ਰਾਮ ੧, ੧੧, ੩:੪ (879) 


ਕੰਨ, ਸਰੀਰ ਦਾ ਸੁਣਨ ਵਾਲਾ ਅੰਗ 
“ਜਿਨਿ ਕਨ ਕੀਤੇ ਅਖੀ ਨਾਕੁ । 
= ਧਨਾ ੧, ੫, ੨੯੧ (662) 
ਹੋਰ ਰੂਪ: 
ਕੰਨ - 
“ਆਖਣੁ ਆਖਿ ਨ ਰਜਿਆ ਸੁਨਣਿ ਨ ਰਜੇ ਕੰਨ। ? 
- ਮਾਝ ੧, ਵਾਰ ੧੯ਸ, ੨, ੨੧ (147) 
“ਪੁੜੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ ਮੁਰਟੀਐ। ” (ਕੰਨ ਮਰੋੜਨੇ, ਪਾਸਾ 
ਮੋੜਨਾ) 
- ਰਾਮ ਬਸ, ਵਾਰ ੨:੧੦ (967) 


< <੪ << ੨, 


ਕੋਲੋਂ, ਪਾਸੇ, ਵਲੋ 
“ਸਿਵ ਜੋਤਿ ਕੰਨਹੁ ਬੁਧਿ ਪਾਈ ਸਤਿਗੁਰੂ ਰਖਵਾਲਾ। ” 
- ਪੁਭਾ ੧, ੪, ੨੧੨ (1328) 


੫ 


“ਡਾਠੀ ਗਗਨੁ ਸਿੰਿਆ ਅਰੁ ਚੁੰਕਿਆ ਕਨਕ ਕਲਸ ਇਕੁ ਪਾਇਆ। ? 
- ਸਿਰੀ ਕਬ, ੩, ੨:੧ (92) 


(1) ਕੰਨਾਂ ਦੇ, ਵੇਖੋ “ਕਨ? 
“ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ। ? 
- ਮਾਝ ੧, ਵਾਰ ੩ਸ, ੨, ੧:੧ (139) 
(2) ਕੋਈ ਨਹੀਂ 
“ਨਈਆ ਤੇ ਬੈਰੇ ਕੰਨਾ। ”” 
- ਧਨਾ ਨਾਮ, ੪, ੨੨ (693) 


€) 


ਕੰਢਾ 
“ਬਾਲੂ ਕਨਾਰਾ ਤਰੰਗ ਮੁਖਿ ਆਇਆ। ” 
- ਆਸਾ ੫. ੮੧, ੩੧ (390) 





1041 


- ਬਿਲਾ ੧, ਥਿਤੀ ੧੭:੧ (840) 


“ਆਇ ਨ ਸਕਾ ਤੁਝ ਕਨਿ ਪਿਆਰੇ ਭੇਜਿ ਨ ਸਕਾ ਕੋਇ। ”? 
- ਵਡ ੧, ੩, ੧:੧੬ (558) 
(2) ਕੰਨ 
“ਤੁਰਕ ਮੰਤ ਕਨਿ ਰਿਦੈ ਸਮਾਹਿ। ? 
- ਰਾਮ ੩. ਵਾਰ ੧੧ਸ, ੧, ੧:੧੧ (951) 
(1) ਮੋਢੇ ਤੇ 
“ਓੜਕੁ ਆਇਆ ਤਿਨ ਸਾਹਿਆ ਵਣਜਾਰਿਆ ਮਿੜਾ ਜਰੁ ਜਰਵਾਣਾ ਕੰਨਿ। ” 
- ਸਿਰੀ ੧, ਪਹ ੨, ੫:੧ (76) 
(2) ਕੰਨੀ, ਕੰਨਾਂ ਵਿਚ 
“ਸਿਖਾ ਕੰਨਿ ਚੜਾਈਆ ਗੁਰੁ ਬਰਾ ਹਮਣੁ ਥਿਆ। ” 
- ਆਸਾ ੧, ਵਾਰ ੧੫ਸ, ੧, ੧੬ (471) 
“ਕੰਨੀ ਸੂਤਕੁ ਕੰਨਿ ਪੈ ਲਾਇਤਬਾਰੀ ਖਾਹਿ। ” (ਕੰਨਾਂ ਰਾਹੀ) 
- ਆਸਾ ੧ ਵਾਰ ੧੮ਸ, ੧, ੨:੩ (472) 
-੮੮੮ (1) ਲੜਕੀ, ਪੁਤਰੀ, ਬੇਟੀ 
“ਬੰਧਨ ਸੁਤ ਕੰਨਿਆ ਅਰੁ ਨਾਰਿ। ? 


(2) ਯੁਵਾ ਇਸਤਰੀ 


- ਆਸਾ ੧, ਅਸ ੧੦, ੨੨ (416) 


“ਰੂਪ ਕੰਨਿਆ ਸੁੰਦਰਿ ਬੇਧੀ ਸਸੈ ਸਿੰਘ ਗੁਨ ਗਾਏ। ” 
- ਆਸਾ ਕਬ, ੬, ੩੨ (477) 


“ਏਕੈ ਕਨਿਕ ਅਨਿਕ ਭਾਤਿ ਸਾਜੀ ਬਹੁ ਪਰਕਾਰ ਰਚਾਇਓ। ”” 
- ਗਉਂ ੫, ੧੨੩", ੪:੧ (205) 
ਹੋਰ ਰੂਪ: 
ਕਨਿਕੋ - 
“ਜਿਉ ਕਨਿਕੋ ਕੋਠਾਰੀ ਚੜਿਓ ਕਬਰੋ ਹੋਤ ਫਿਰੋ” 
- ਸਾਰ ੫, ੩, ੨:੧ (1203) 


“ਕੀ ਨ ਸੁਣੇਹੀ ਗੋਰੀਏ ਆਪਣ ਕੰਨੀ ਸੋਇ। ”? 
- ਸਿਰੀ ੧, ੨੪, ੩੧ (23) 
(2) ਕੰਨਾਂ ਵਿਚ 
“ਸੁਰਤਿ ਸਿਮ੍ਰਿਤਿ ਦੁਇ ਕੰਨੀ ਮੁੰਦਾ ਪਰਮਿਤਿ ਬਾਹਰਿ ਖਿੰਥਾ। ”” 
- ਗਉ ਕਬ, ੫੩, ੧:੧ (334) 


ਕੰਨ (ਮੁਹਾਵਰਾ “ਕਨ ਕਢਨਾ”_ ਸਿਰ ਚੁਕਨਾ) 
“ਕੰਨੂ ਕੋਈ ਕਢਿ ਨ ਹੰਘਈ ਨਾਨਕ ਵੁਠਾ ਘੁਘਿ ਗਿਰਾਉ ਜੀਉ।” 





1042 


- ਸਿਰੀ ੫, ਅਸ ੨੯, ੫:੩ (73) 
“ਦੇ ਕੰਨੁ ਸੁਣਹੁ ਅਰਦਾਸਿ ਜੀਉ। ” (ਕੰਨ ਦੇਣਾ, ਧਿਆਨ ਦੇਣਾ) 
- ਸਿਰੀ ੫, ਅਸ ੨੯, ੧੨੨ (74) 


“ਉਪਦੇਸੁ ਜਿ ਦਿਤਾ ਸਤਿਗੁਰੂ ਸੋ ਸੁਣਿਆ ਸਿਖੀ ਕੰਨੇ। ” 
- ਗਉ ੪, ਵਾਰ ੨੫:੩ (314) 


<%੦ ੪ 


ਕੋਲੋਂ, ਤੋੱ 
“ਜੇ ਜਾਗੰਨ੍੍‌ ਲਹੰਨਿ ਸੇ ਸਾਈ ਕੰਨੋ ਦਾਤਿ। ” 


- ਸਲੋ ਫਰ, ੧੧੨੪੨ (1384) 


- ਮਾਰੂ ੯, ੨, ੧":੨ (1008) 


- ਮਲਾ ੧, ਵਾਰ ੨੬:੪ (1290) 
“ਵੇਖਹੁ ਬੰਦਾ ਚਲਿਆ ਚਹੁ ਜਣਿਆ ਦੇ ਕੰਨ੍। ? 
- ਸਲੋ ਫਰ, ੧੦੦੫ (1383) 


“ਫਰੀਦਾ ਦਰੀਆਵੈ ਕੰਨੈ ਬਗੁਲਾ ਬੈਠਾ ਕੇਲ ਕਰੇ । ”” 
- ਸਲੋ ਫਰ, ੯੯੧ (1383) 


“ਫਰੀਦਾ ਜਿ ਦਿਹਿ ਨਾਲਾ ਕਪਿਆ ਜੇ ਗਲੂ ਕਪਹਿ ਚੁਖ। ? 
- ਸਲੋ ਫਰ, ੭੬:੧ (1381) 


“ਕਰ ਕੰਪਹਿ ਸਿਰੁ ਡੋਲ ਨੈਣ ਨ ਡੀਠਿਆ। ” 
- ਜੈਤ ੫, ਛੰਤ ੩, ੩੨ (705) 


“ਕੁਟੰਬੁ ਦੇਖਿ ਬਿਗਸਹਿ ਕਮਲਾ ਜਿਉ ਪਰ ਘਰਿ ਜੋ ਹਹਿ ਕਪਟ ਨਰਾ। ”” 
- ਸਿਰੀ ਡਿਲੋ, ੨, ੧:੨ (92) 


“ਕਉਡੀ ਕਉਡੀ ਜੋਰਤ ਕਪਟੇ ਅਨਿਕ ਜੁਗਤਿ ਕਰਿ ਧਾਰਿਓ। ”” 





1043 


- ਗੂਜ ੫, ੨੫, ੧੧ (501) 


- ਆਸਾ ੩, ੨੮, ੧:੨ (425) 


“ਅਜਗਰ ਕਪਟੁ ਕਹਹੁ ਕਿਉ ਖੁਲੈ ਬਿਨੁ ਸਤਿਗੁਰ ਤਤੁ ਨ ਪਾਇਆ। ” 
- ਮਾਰੂ ੧, ਸੋਲਾ ੨੨, ੧੧:੩ (1043) 
(3) ਧੋਖਾ, ਵਲ ਛਲ 
“ਕੁੜ ਕਪਟ ਪਾਜੁ ਲਹਿ ਜਾਸੀ ਮਨਮੁਖ ਫੀਕਾ ਅਲਾਉ। ” 
੍‌੍ - ਸੋਰ ੩, ਅਸ ੧, ੩:੩ (637) 
ਹੋਰ ਰੂਪ: 
ਕਪਟੰ - 
੍‌੍ - ਜੈਤ ੫, ਵਾਰ ੧੦ਸ, ੫, ੧:੧ (708) 
ਕਪਟਹਿ - 
“ਬਾਲ ਘਾਤਨੀ ਕਪਟਹਿ ਭਰੀ । ” (ਕਪਟ ਨਾਲ) 
- ਗੋਂਡ ਨਾਮ, ੫, ੩੨ (874) 
ਕਪਟਰੂਪ - 
“ਤਿਆਗੰਤ ਕਪਟਰੂਪ ਮਾਇਆ ਨਾਨਕ ਆਨੰਦ ਰੂਪ ਸਾਧ ਸੰਗਮਹ। ” (ਮਾਇਆ 
ਦਾ ਧੋਖੇ ਵਾਲਾ/ਝੁਠਾ ਰੁਪ) 
-.ਹ - ਜੈਤ ੫, ਵਾਰ ੭ਸ, ੫, ੧:੨ (707) 
ਕਪਟਿ - 
“ਕੁੜਿ ਕਪਟਿ ਕਿਨੈ ਨ ਪਾਇਓ ਜੋ ਬੀਜੈ ਖਾਂਵੈ ਸੋਇ। ? (ਕਪਟ/ਧੋਖੇ ਨਾਲ) 
੍‌ - ਸਿਰੀ ੪, ੬੫, ੩:੩ (40) 
ਕਪਟੀ - 
“ਬਿਰਥਾ ਜਨਮੁ ਗਵਾਇਆ ਕਪਟੀ ਬਿਨੁ ਸਬਦੈ ਦੁਖੁ ਪਾਵਣਿਆ। ” (ਕਪਟ ਕਰਨ 
ਵਾਲਾ ਪਖੰਡੀ/ਧੋਖੇਬਾਜ਼) 
- ਮਾਝ ੩, ਅਸ ੨੪, ੪:੩ (123) 


ਕਪਟੁ - 
“ਬਹੁ ਭੇਖ ਕਰਿ ਭਰਮਾਈਐ ਮਨਿ ਹਿਰਦੈ ਕਪਟੁ ਕਮਾਇ। ”? 

- ਸਿਰੀ ੩, ੩੫, ੧:੧ (26) 
“ਕਾਹੇ ਬੋਲਹਿ ਜੋਗੀ ਕਪਟੁ ਘਨਾ। ” (ਭਾਵ ਮਿਥਿਆ, ਝੂਠ) 

- ਗਉ ੧, ੧੫, ੩":੨ (156) 


ਕਪਟੋ - 
“ਅੰਦਰਿ ਕਪਟੁ ਸਭੁ ਕਪਟੋ ਕਰਿ ਜਾਣੈ ਕਪਟੇ ਖਪਹਿ ਖਪਾਹੀ। ” (ਕਪਟ ਹੀ) 
- ਸੋਰ ੪, ਵਾਰ ੨੬ਸ, ੪, ੧੨ (652) 





1044 


“ਚਰਣ ਰਹੇ ਕਰ ਕੰਪਣ ਲਾਗੇ ਸਾਕਤ ਰਾਮੁ ਨ ਰਿਦੈ ਹਰੇ । ” 
- ਮਾਰੂ ੧, ਅਸ ੮, ੭:੨ (1014) 


“ਚਰਨ ਸੀਸੁ ਕਰ ਕੰਪਨ ਲਾਗੇ ਨੈਨੀ ਨੀਰੁ ਅਸਾਰ ਬਹੈ । ? 
- ਆਸਾ ਕਬ, ੧੫. ੩੧ (479) 


“ਖੜਾ ਪੁਕਾਰੇ ਪਾਤਣੀ ਬੇੜਾ ਕਪਰ ਵਾਤਿ। ” 
- ਸਲੋ ਫਰ, ੮੫੧੨ (1382) 
(ਮਹਾਨਕੋਸ਼ ਇਸ ਦੇ ਅਰਥ ਦਰਿਆ ਵਿਚਲੇ ਉਚੇ ਟਿੱਬੇ (ਢਾਹ) ਕੇ ਕਰਦਾ ਹੈ) 
ਹੋਰ ਰੂਪ: 
ਕਪਰੀ - 
“ਤਾਹੂ ਖਰੇ ਸੁਜਾਣ ਵੰਵਾ ਏਨੀ ਕਪਰੀ। ” (ਲਹਿਰਾਂ ਵਿਚੋਂ) 
- ਸਲੋ ੧, ੩੧੨ (1410) 


ਕਪਰੁ - 
“ਬੇੜੇ ਨੋ ਕਪਰੁ ਕਿਆ ਕਰੇ ਜੇ ਪਾਤਣ ਰਹੇ ਸੁਚੇਤਿ। (ਲਹਿਰਾਂ, ਘੁੰਮਨਘੇਰੀ) 

- ਸਲੋ ਫਰ, ੮੬:੨ (1382) 
ਕਪੜੇ, ਵਸਤਰ, ਵੇਖੇ “ਕਪੜ” (1) 


“ਜੈਸੀ ਗਗਨਿ ਫਿਰੰਤੀ ਊਡਤੀ ਕਪਰੇ ਬਾਗੇ ਵਾਲੀ। ” 
- ਗਉ ੪, ੫੧, ੨:੧ (168) 


- ਭੈਰ ਨਾਮ, ੩, ੧:੨ (1163) 


“ਤਾਜੀ ਤੁਰਕੀ ਸੁਇਨਾ ਰੁਪਾ ਕਪੜ ਕੇਰੇ ਭਾਰਾ। ”” 

- ਗਉ ੧, ੧੩, ੪:੧ (155) 
(2) (ਸੰ.`) ਸ਼ਿਵ ਉਪਾਸ਼ਕ ਸਾਧੂਆਂ ਦਾ ਇਕ ਫਿਰਕਾ ਜੋ ਲੀਰਾਂ ਦੀ ਗੋਦੜੀ 
ਪਹਿਣਦੇ ਹਨ ਤੇ ਤੀਰਥ ਯਾਤਰਾ ਕਰਨ ਵਿਚ ਮੁਕਤੀ ਮੰਨਦੇ ਹਨ 
“ਕਬਿਤ ਪੜੇ ਪੜਿ ਕਬਿਤਾ ਮੂਏ ਕਪੜ ਕੇਦਾਰੈ ਜਾਈ। ” 

- ਸੋਰ ਕਬ, ੧, ੨:੧ (654) 


“ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ। ” (ਸਰੀਰ ਰੂਪੀ ਕਪੜਾ) 
(ਸ਼ਬਦਾਰਥ (ਨਿਰਕੈ/ਪਿਆਰ/ਪੇੇਮ ਦਾ ਕਪੜਾ) 
- ਜਪੁ ੧, ੪੧੬ (2) 
“ਸਚੀ ਸਿਫਤਿ ਸਾਲਾਹ ਕਪੜਾ ਪਾਇਆ। ” (ਸਿਰੋਪਾ) 
- ਮਾਝ ੧, ਵਾਰ ੨੭੧੪ (150) 





1045 


“ਕਪੜਿ ਭੋਗਿ ਲਪਟਾਇਆ ਸੁਇਨਾ ਰੁਪਾ ਖਾਕੁ। (ਕਪੜਿਆਂ ਦੇ) 
- ਸਿਰੀ ੫, ੭੧, ੨:੧ (42) 
“ਜਲਿ ਮਲਿ ਜਾਨੀ ਨਾਵਾਲਿਆ ਕਪੜਿ ਪਟਿ ਅੰਬਾਰੇ। ” (ਬਹੁਤ ਸਾਰੇ ਕਪੜੇ) 
- ਵਡ ੧, ਅਲਾ ੩, ੬:੧ (580) 
ਕਪੜੀ - 
“ਜੋਗੁ ਨ ਭਗਵੀ ਕਪੜੀ ਜੋਗੁ ਨ ਮੈਲੇ ਵੇਸਿ। (ਕਪੜਿਆਂ ਨਾਲ/ਵਿਚ) 
- ਸਲੋ ੩, ੬੪੧੧ (1420) 


ਕਪੜੁ - 
“ਮੂਤ ਪਲੀਤੀ ਕਪੜੁ ਹੋਇ। ” (ਕਪੜੇ) 


- ਜਪੁ ੧, ੨੦੧੩ (4) 
ਕਪੜੇ - 
“ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ। ” 
- ਮਾਝ ੧, ਵਾਰ ੨੪ ਸ, ੧, ੨:੨ (149) 
ਕਪੜੈ - 
“ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ । (ਕਪੜੇ ਨੂੰ) 
- ਮਾਝ ੧, ਵਾਰ ੬ਸ, ੧, ੧:੧ (140) 
(ਸੰ.) ਕਪਾਹ, ਇਕ ਪੌਦੇ ਦੇ ਫੁੱਲ ਜਿਨ੍ਹਾਂ ਤੋਂ ਰੂੰ ਬਣਦਾ ਹੈ। 
“ਲੋਹਾ ਮਾਰਣਿ ਪਾਈਐ ਢਹੈ ਨ ਹੋਇ ਕਪਾਸ। ”” 
- ਮਾਝ ੧, ਵਾਰ ੧੨ਸ, ੧, ੧:੭ (143) 


“ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ । ” 
- ਆਸਾ ੧, ਵਾਰ ੧੫ਸ, ੧, ੧:੧ (471) 


“ਤਗੁ ਕਪਾਹਹੁ ਕਤੀਐ ਬਾਮਣੁ ਵਟੇ ਆਇ। ”” 
- ਆਸਾ ੧, ਵਾਰ ੧੫ਸ, ੧, ੨:੩ (471) 


“ਵੁਠੈ ਅੰਨੁ ਕਮਾਦੁ ਕਪਾਹਾ ਸਭਸੈ ਪੜਦਾ ਹੋਵੈ। ? 
- ਮਾਝ ੧, ਵਾਰ ੨੬ਸ, ੧, ੧੨੦ (150) 
ਹੋਰ ਰੂਪ: 
ਕਪਾਹਾਂ - 
“ਤੋਇਅਹੁ ਅੰਨੁ ਕਮਾਦੁ ਕਪਾਹਾਂ ਤੋਇਅਹੁ ੜ਼ਿਭਵਣ ਗੰਨਾ । ” 
- ਮਲਾ ੧, ਵਾਰ ੨੫ਸ, ੧, ੨੨੪ (1290) 
ਕਪਾਹੈ - 
“ਫਰੀਦਾ ਵੇਖੁ ਕਪਾਹੈ ਜਿ ਥੀਆ ਜਿ ਸਿਰਿ ਥੀਆ ਤਿਲਾਹ। ” (ਕਪਾਹ ਨੂੰ) 
- ਸਲੋ ਫਰ, ੪੯:੧ (1380) 





1046 


(1) ਦਰਵਾਜ਼ਾ, ਵੇਖੋ “ਕਪਟ?” (2) 
“ਖੁਲ੍ੜੇ ਕਪਾਟ ਨਾਨਕ ਸਤਿਗੁਰ ਭੇਟਤੇ । ”” 

- ਸਿਰੀ ੫, ਛੰਤ ੩ਡ, ੨:੨ (80) 
“ਕਹੁ ਨਾਨਕ ਗੁਰਿ ਖੋਲੇ ਕਪਾਟ। ” (ਪਰਦੇ) 

- ਗਉਂ ੫, ੧੧੨, ੪:੧ (188) 
ਗਿੱਲਾ ਤੋਲੀਆ ਜੋ ਸੰਧਿਆ ਵੇਲੇ ਮੋਢਿਆ ਉਪਰ ਰੱਖਣ ਦਾ ਵਿਧਾਨ ਹੈ। (ਮਹਾਨਕੋਸ਼) 
ਕਪਾਲ/ਤਾਲੂ/ਸਿਰ ਉਤੇ (ਸ਼ਬਦਾਰਥ, ਗਿਰਾਰਥ ਕੋਸ਼/ਦਰਪਣ) 

“ਦੁਇ ਧੋਤੀ ਬਸਤ ਕਪਾਟੰ । ” 
- ਆਸਾ ੧, ਵਾਰ ੧੪ਸ, ੧, ੨੬ (470) 


ਦੇ 


“ਕਰ ਉਜਲ ਤਿਲਕੁ ਕਪਾਲਾ । ”” 
੍‌੍ - ਪੁਭਾ ਬੇਣੀ, ੧, ੪:੨ (1351) 
(ਸੰ.) ਖੋਪੜੀ 
“ਕਰਮ ਕਰਿ ਕਪਾਲੂ ਮਫੀਟਸਿ ਰੀ। ” 
- ਧਨਾ ਝਿਲੋ, ੧, ੩:੨ (695) 
(1) (ਸੰ.) ਬਾਂਦਰ, ਹੋਰ ਵੇਖੋ “ਕਪਿਕ? 
“ਜਿਉ ਕਪਿ ਕੇ ਕਰ ਮੁਸਟਿ ਚਨਨ ਕੀ ਲੁਬਧਿ ਨ ਤਿਆਗੁ ਦਇਓ। ” 
- ਗਉਂ ਕਬ, ੫੯, ੧:੧ (336) 
“ਭੁਮਤ ਫਿਰਤ ਤੇਲਕ ਕੇ ਕਪਿ ਜਿਉ ਗਤਿ ਬਿਨੁ ਰੈਨਿ ਬਿਹਈਹੈ। ” (ਭਾਵ ਬਲਦ 
ਜੋ ਮਦਾਰੀ ਦੇ ਬਾਂਦਰ ਵਾਂਗ ਤੇਲੀ ਦੇ ਕਹੇ ਤੇ ਘੁੰਮਦਾ ਰਹਿੰਦਾ ਹੈ) 
- ਗੂਜ ਕਬ, ੧, ੪:੧ (524) 
(2) ਵੱਢ ਕੇ, ਹੋਰ ਵੇਖੋ “ਕਪਿਆ? 
“ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਕਪਿ ਉਤਾਰਿ। ? 
- ਸਲੋ ਫਰ, ੭੧੨ (1381) 


“ਕਰ ਕੰਪਿ ਚਰਣ ਸਰੀਰੁ ਕੰਪੈ ਨੈਣ ਅੰਧੁਲੇ ਤਨੁ ਭਸਮ ਸੇ। ”” 
- ਤੁਖਾ ੧, ਛੰਤ ੨, ੪:੫ (1110) 


ਹੋਰ ਰੂਪ: 
ਕੰਪਿਓ - 
“ਸਿਰੁ ਕੰਪਿਓ ਪਗ ਡਗਮਗੇ ਨੈਨ ਜੋਤਿ ਤੇ ਹੀਨ। ”” 


- ਸਲੋ ੯, ੪੭੧੧ (1428) 


ਕਪਿਆ ---- ਵਢਿਆ 
“ਫਰੀਦਾ ਜਿ ਦਿਹਿ ਨਾਲਾ ਕਪਿਆ ਜੇ ਗਲੂ ਕਪਹਿ ਚੁਖ।” 
- ਸਲੋ ਫਰ, ੭੬:੧ (1381) 


“ਫਾਕਿਓ ਮੀਨ ਕਪਿਕ ਕੀ ਨਿਆਈ ਤੂ ਉਰਝਿ ਰਹਿਓ ਕਸੁੰਭਾਇਲੇ । ” 





1047 


- ਗੋਂਡ ੫, ੨, ੧:੧ (862) 
ਕਪਿਲਾਦਿ --- ਕਪਿਲ ਆਦਿਕ ਰਿਸ਼ੀ, ਦੇਵਹੂਤਿ ਦੇ ਉਦਰ ਤੋ ਜਨਮਿਆ ਕਰਦਮ ਦਾ ਪੁੱਤਰ ਜੋ 
ਵਿਸ਼ਨੂੰ ਦਾ ਪੰਜਵਾਂ ਅਵਤਾਰ ਮੰਨਿਆ ਜਾਂਦਾ ਹੈ 
“ਗਾਵਹਿ ਕਪਿਲਾਦਿ ਆਦਿ ਜੋਗੇਸੁਰ ਅਪਰੰਪਰ ਅਵਤਾਰ ਵਰੋ। ? 

- ਸਵ ੧, ੪੧੧ (1389) 
ਇਕ ਬ੍ਰਿਛ ਦੇ ਰਸ ਤੋਂ ਤਿਆਰ ਕੀਤਾ ਜਾਂਦਾ ਸੁਫੈਦ ਸੁਗੰਧਤ ਪਦਾਰਥ ਜੋ ਹਵਾ ਵਿਚ 
ਉਡ ਜਾਂਦਾ ਹੈ ਤੇ ਅੱਗ ਵਿਚ ਘਿਓ ਵਾਂਗ ਬਲਦਾ ਹੈ 
“ਪਾਨ ਕਪੂਰ ਸੁਬਾਸਕ ਚੰਦਨ ਅੰਤਿ ਤਊ ਮਰਨਾ। ” 

- ਆਸਾ ਕਬ, ੫, ੩੨ (477) 


- ਗਉ ੧, ਅਸ ੧੨, ੨੧ (226) 


- ਸਿਰੀ ੧, ੧੩, ੪:੨ (19) 


“ਹਥ ਮਰੋੜੇ ਤਨੁ ਕਪੇ ਸਿਆਹਹੁ ਹੋਆ ਸੇਤੁ। ” 
- ਮਾਝ ੫. ਬਾਰਾ ੭:੬ (134) 


- ਸੂਹੀ ਕਬ, ੨, ੧੨ (792) 


“ਜਿਉ ਪੰਖੀ ਕਪੋਤਿ ਆਪੁ ਬਨਾਇਆ ਮੇਰੀ ਜਿੰਦੁੜੀਏ ਤਿਉ ਮਨਮੁਖ ਸਭਿ ਵਸਿ 
ਕਾਲੇ ਰਾਮ। ” 


- ਬਿਹਾ ੪, ਛੰਤ ੨, ੩:੨ (538) 


“ਕਫੁ ਕੰਠੁ ਬਿਰੂਧੋ ਨੈਨਹੁ ਨੀਰੁ ਢਰੇ। ” 
- ਮਾਰੂ ੧, ਅਸ ੮, ੭:੧ (1014) 


(1) ਕਦੋ”, ਕਿਸ ਵੇਲੇ 
“ਕਬ ਚੰਦਨਿ ਕਬ ਅਕਿ ਡਾਲਿ ਕਬ ਉਚੀ ਪਰੀਤਿ। ”” 
- ਮਾਝ ੧, ਵਾਰ ੨੧ਸ, ੧, ੨੧ (148) 
(2) ਕਦੀ ਵੀ 
“ਹਰਿ ਨਾਮੁ ਜਪਤ ਕਬ ਪਰੈ ਨ ਭੰਗੂ । ” 
- ਗਉ ੫. ਸੁਖ ੨, ੬:੪ (264) 
(3) ਕਦੇ, ਕਦੀ 





1048 


“ਕਹੁ ਨਾਨਕ ਛੰਤ ਦਇਆਲ ਪੁਰਖ ਕੇ ਮਨ ਹਰਿ ਲਾਇ ਪਰੀਤਿ ਕਬ ਦਿਨੀਅਰੁ 
ਦੇਖੀਐ। ” 
- ਆਸਾ ੫. ਛੱਤ ੪, ੩੬ (455) 


- ਗਉਂ ੩, ਅਸ ੧. ੧":੧ (229) 


“ਜੋ ਨਰੁ ਉਸ ਕੀ ਸਰਣੀ ਪਰੈ ਤਿਸੁ ਕੰਬਹਿ ਪਾਧੈ। ? 
- ਮਾਰੂ ੫. ਵਾਰ ੮:੩ (1097) 
(1) ਕਦੀ ਵੀ 
“ਅਧਿਆਤਮ ਕਰਮ ਜੇ ਕਰੇ ਨਾਮੁ ਨ ਕਬਹੀ ਪਾਇ। ”” 
- ਸਿਰੀ ੩, ੫੧, ੧:੧ (33) 


- ਗਉਂ ੫, ਅਸ ੪, ੧":੧ (237) 


ਕਬਹੁ - 
“ਤਿਨ ਦੁਖੁ ਨ ਕਬਹੂ ਉਤਰੈ ਸੇ ਜਮ ਕੈ ਵਸਿ ਪੜੀਆਹ। ” 


- ਮਾਝ ੫, ਬਾਰਾ ੧੦:੫ (135) 
“ਕਹੁ ਨਾਨਕ ਦੂਜੇ ਪਹਰੈ ਪ੍ਰਾਣੀ ਤਿਸੁ ਕਾਲੁ ਨ ਕਬਹੂੰ ਖਾਇ। ” 
- ਸਿਰੀ ੪, ਪਹ ੩, ੨:੬ (76) 
(2) ਕਦੇ, ਕਿਸੇ ਵੇਲੇ 
“ਮੈ ਕਰਮਹੀਣ ਕਬਹੀ ਗਲਿ ਲਾਵੈ । ? 
- ਵਡ ੪, ੨, ੪:੨ (561) 
“ਅਬਹੀ ਕਬਹੀ ਕਿਛੂ ਨ ਜਾਨਾ ਤੇਰਾ ਏਕੋ ਨਾਮੁ ਪਛਾਨਾ। ” ਹੁਣ ਜਾਂ ਫੇਰ (ਕਦੀ) 
- ਰਾਮ ੧, ੧, ੧:੩ (876) 
ਹੋਰ ਰੂਪ: 


ਕਬਹੁ - 
“ਜਾ ਕਉ ਮੁਨਿ ਧ੍ਰਾਨੁ ਧਰੈ ਫਿਰਤ ਸਗਲ ਜੁਗ ਕਬਹੁ ਕ ਕੋਊ ਪਾਵੈ ਆਤਮ ਪ੍ਰਗਾਸ 
ਕਉ। ” (ਕਦੀ ਕਦੀ) 

- ਸਵ ੪, ਮਥੁ ੫:੧ (1404) 
ਕਬਹੂ - 
“ਕਬਹੂ ਊਚ ਨੀਚ ਮਹਿ ਬਸੈ। ” (ਕਦੇ) 

- ਗਉਂ ੫. ਸੁਖ ੧੧, ੫:੫ (277) 

“ਇਤਨੀ ਨ ਬੂਝੈ ਕਬਹੂ ਚਲਨਾ ਬਿਕਲ ਭਇਓ ਸੰਗਿ ਮਾਇਓ। ” (ਕਿਸ ਵੇਲੇ) 

- ਦੇਵ ੫, ੧੫, ੧੩੨ (531) 





1049 


€) 


ਕਬਹੂੰ - 
“ਮਤੁ ਨਿਰਗੁਣ ਹਮ ਮੇਲੈ ਕਬਹੂੰ ਅਪੁਨੀ ਕਿਰਪਾ ਧਾਰਿ। (ਕਦੀ) 

- ਗਉ ੪, ੪੯, ੧":੨ (167) 
“ਕਬਹੂੰ ਸਾਹਿਬੁ ਦੇਖਿਆ ਭੈਣ। ” (ਕਦੀ) 

- ਮਲਾ ੧, ੯, ੧:੩ (1257) 


“ਦਿਲ ਕਬਜ ਕਬਜਾ ਕਾਦਰੋ ਦੋਜਕ ਸਜਾਇ। ? (ਪਕੜ) 
- ਤਿਲੰ ੫, ੧, ੨੧੨ (723) 


“ਦਿਲ ਕਬਜ, ਕਬਜਾ ਕਾਦਰੋ ਦੋਜਕ ਸਜਾਇ। ” (ਕਾਦਰ ਪਕੜ ਕੇ) 

- ਤਿਲੰ ੫, ੧, ੨੧੨ (723) 
(“ਕਬਜ ਕਬਜਾ” ਦੇ “ਦਰਪਣ ” ਨੇ “ਪੂਰਨ ਕਬਜਾ ” ਕੀਤੇ ਹਨ। ਮਨ ਤੇ ਪੂਰਨ 
ਕਬਜਾ ਕਰ) 
ਕੰਪਨ, ਕੰਮਜੋਰੀ ਕਾਰਨ ਅਸਥਿਰ ਹੋਣਾ/ਹਿਲਣਾ 
“ਬੁਢਾ ਹੋਆ ਸੇਖ ਫਰੀਦੁ ਕੰਬਣਿ ਲਗੀ ਦੇਹ । ? 

- ਸਲੋ ਫਰ, ੪੧੧ (1380) 
(ਸੰ.) ਸੋਨਾ (ਮਹਾਨਕੋਸ਼) 
“ਜਿਉ ਕਨਿਕੋ ਕੋਠਾਰੀ ਚੜਿਓ ਕਬਰੋ ਹੋਤ ਫਿਰੋ। ” (ਅੰਤ ਸੋਨਾ ਹੀ ਹੁੰਦਾ ਹੈ) 

- ਸਾਰ ੫, ੩, ੨:੧ (1203) 
(“ਸ਼ਬਦਾਰਥ” “ਗੁਰੂ ਗ੍ਰੰਥ ਕੋਸ਼”, ਗਿਰਾਰਥ ਕੋਸ਼ ਇਸ ਦੇ ਅਰਥ “ਕਮਲਾ” ਕਰਦਾ 
ਹੈ) 

ਕੰਬਲੜੀ ---- ਉੱਨ ਦਾ ਵਸਤਰ ਜੋ ਖੁਰਦਰਾ ਹੁੰਦਾ ਹੈ 

“ਫਰੀਦਾ ਪਾੜਿ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ। ” 

- ਸਲੋ ਫਰ, ੧੦੩੪੧ (1383) 


ਹੋਰ ਰੂਪ: 
ਕੰਬਲੀ - 
“ਚਲਾ ਤ ਭਿਜੈ ਕੰਬਲੀ ਰਹਾਂ ਤ ਤੁਟੈ ਨੇਹੁ । ” 


- ਸਲੋ ਫਰ, ੨੪੨ (1379) 


“ਜੇ ਸਉ ਕੂੜੀਆ ਕੂੜੁ ਕਬਾੜੁ । ” 
- ਧਨਾ ੧, ੬, ੪੧੧ (662) 
1. ਜੇ ਕੋਈ ਸਾਰੇ ਸੰਸਾਰ ਨੂੰ ਝੂਠਾ ਆਖੀ ਜਾਵੇ (ਦਰਪਣ) 
2. ਜੇ (ਕੋਈ ਖੋਟਾ ਆਦਮੀ) ਜੋ ਝੂਠੀਆਂ ਗੱਲਾਂ ਕਰੇ ਤੇ ਨਿਕੰਮੀਆਂ ਚੀਜਾਂ ਨੂੰ 
(ਸ਼ਬਦਾਰਥ) 
3. “ਮਹਾਨਕੋਸ਼” ਇਸ ਦੇ ਅਰਥ “ਮੰਦ ਕਰਮ?” ਕਰਦਾ ਹੈ 





1050 


ਮਾੜੀਆਂ ਵਸਤਾਂ ਨੂੰ ਚੰਗਾ ਕਰਕੇ ਦੱਸਨਾ ਅਰਥਾਤ ਗੱਪਾਂ ਮਾਰਨੀਆਂ (ਸ਼ਬਦਾਰਥ) 
ਉਸਤਤਿ (ਗੁਰੂ ਗੁੰਥ ਕੋਸ਼); ਮੰਦ ਕਰਮ (ਮਹਾਨਕੋਸ਼) 
“ਛੋਡਹੁ ਪ੍ਰਾਣੀ ਕੂੜ ਕਬਾੜਾ। ” 
- ਮਾਰੂ ੧, ਸੋਲਾ ੬, ੬:੧ (1025) 


“ਕਈ ਕੋਟਿ ਕਬਿ ਕਾਬਿ ਬੀਚਾਰਹਿ। ? 
- ਗਉਂ ੫. ਸੁਖ ੧੦, ੧:੮ (275) 


ਕੰਬਿਆ ---- ਹਿਲ ਗਿਆ 
“ਫਰੀਦਾ ਰੁਤਿ ਫਿਰੀ ਵਣੁ ਕੰਬਿਆ ਪਤ ਝੜੇ ਝੜਿ ਪਾਹਿ। ? 
- ਸਲੋ ਫਰ, ੧੦੨੧ (1383) 


ਕਾਵਿ ਦਾ ਇਕ ਰੂਪ/ਛੰਦ ਭਾਵ ਕਵਿਤਾ 
“ਕਬਿਤ ਪੜੇ ਪੜਿ ਕਬਿਤਾ ਮੂਏ ਕਪੜ ਕੇਦਾਰੈ ਜਾਈ। ” 
- ਸੋਰ ਕਬ, ੧, ੨:੧ (654) 


“ਕਬਿਤ ਪੜੇ ਪੜਿ ਕਬਿਤਾ ਮੂਏ ਕਪੜ ਕੇਦਾਰੈ ਜਾਈ। ” 
- ਸੋਰ ਕਬ, ੧; ੨੨੧ (654) 


- ਭੈਰ ਕਬ, ਅਸ ੨, ੧੨ (1162) 


(1) ਭਗਤ ਕਬੀਰ ਜਿਸ ਦਾ ਜਨਮ 1455 ਵਿਚ ਇਕ ਵਿਧਵਾ ਬ੍ਰਾਹਮਣੀ ਦੇ ਉਦਰ ਤੋ” 
ਹੋਇਆ। ਉਸ ਨੇ ਕਬੀਰ ਨੂੰ ਬਨਾਰਸ ਕੋਲ ਲਹਿਰ ਤਲਾ ਦੇ ਨੇੜੇ ਰੱਖ ਦਿੱਤਾ। ਅਲੀ 
ਨਾਂ ਦੇ ਮੁਸਲਮਾਨ ਜੁਲਾਹੇ ਨੇ ਇਸ ਨੂੰ ਚੁਕ ਕੇ ਪੁੱਤਰ ਬਣਾਕੇ ਪਾਲਿਆ। ਵਡਾ ਹੋ ਇਸ 
ਨੇ ਰਾਮਾਨੰਦ ਤੋ “ਰਾਮਨਾਮ” ਦਾ ਉਪਦੇਸ਼ ਲੈ ਵੈਸ਼ਨਵ ਮਤ ਧਾਰਨ ਕੀਤਾ। ਆਪ ਨੇ 
1575 ਸੰਮਤ ਵਿਚ “ਮਗਹਰ” ਵਿਖੇ ਜੋਤੀ ਜੋਤਿ ਸਮਾਏ ਮੰਨੇ ਜਾਂਦੇ ਹਨ। ਸ੍ਰੀ ਗੁਰੂ 
ਗ੍ਰੰਥ ਸਾਹਿਬ ਵਿਚ ਆਪ ਜੀ ਦੀ ਸਾਰੇ ਭਗਤਾਂ ਤੋ` ਜ਼ਿਆਦਾ ਬਾਣੀ ਹੈ। ਹੋਰ ਵੇਖੋ 
“ਕਮੀਰ ? 
“ਕਹਤ ਕਬੀਰ ਛੋਡਿ ਬਿਖਿਆ ਰਸ ਇਤੁ ਸੰਗਤਿ ਨਿਹਚਉ ਮਰਣਾ। ”” 

- ਸਿਰੀ ਕਬ, ੧, ੨:੧ (92) 


ਹੋਰ ਰੂਪ: 
ਕੰਬੀਰ - 
“ਕਹਿ ਕੰਬੀਰ ਕੋਊ ਸੰਗ ਨ ਸਾਥ। ” 


- ਭੈਰ ਕਬ, ੧੮, ੩:੧ (1162) 
ਕੰਬੀਰਹਿ - 
“ਜਿ ਮਤਿ ਤਿਲੋਚਨ ਚਿਤਿ ਭਗਤ ਕੰਬੀਰਹਿ ਜਾਣੀ। (ਕਬਰ ਨੇ) 
- ਸਵ ੩, ੧੩੨ (1394) 
ਕਬੀਰਦਾਸ - 





1051 


“ਕਬੀਰਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਬਾਨੀ। ”? 
- ਪੁਭਾ ਕਬ, ੫, ੩:੨ (1350) 
ਕਬੀਰਾ - 
“ਇਸੁ ਮਨ ਕਉ ਰਵਿ ਰਹੇ ਕਬੀਰਾ । ”” 
- ਗਉ ਕਬ, ਅਸ ੩੬, ੯੨ (330) 
ਕਬੀਰਿ - 
“ਕਬੀਰਿ ਧਿਆਇਓ ਏਕ ਰੰਗ। ” (ਕਬੀਰ ਨੇ) 
- ਬਸੰ ੫, ਅਸ ੧, ੮:੧ (1192) 
ਕਬੀਰੁ - 
“ਨਾਮਾ ਛੀਬਾ ਕਬੀਰੁ ਜੋਲਾਹਾ ਪੂਰੇ ਗੁਰ ਤੇ ਗਤਿ ਪਾਈ। ” 
- ਸਿਰੀ ੩, ਅਸ ੨੨, ੩੯੧ (67) 
ਕੰਬੀਰੁ - 
“ਨਾਮਾ ਜੈਦੇਉ ਕੰਬੀਰੁ ੜ਼ਿਲੋਚਨੁ ਅਉਜਾਤਿ ਰਵਿਦਾਸੁ ਚਮਿਆਰੁ ਚਮਈਆ। ”” 
- ਬਿਲਾ ੪, ਅਸ ੪, ੭:੧ (835) 
ਕਬੀਰੈ - 
“ਕਬੀਰੈ ਪਕਰੀ ਟੇਕ ਰਾਮ ਕੀ ਤੁਰਕ ਰਹੇ ਪਚਿਹਾਰੀ। ? 
- ਆਸਾ ਕਬ, ੮, ੪੨ (477) 
(2) (ਅ. ਕਬੀਰ) ਵਡਾ, ਬਜ਼ੁਰਗ 
“ਹਕਾ ਕਬੀਰ ਕਰੀਮ ਤੁ ਬੇਐਬ ਪਰਵਦਗਾਰ। ? 
- ਤਿਲੰ ੧, ੧, ੧:੨ (721) 


“ਦੁਰਮਤਿ ਕਬੁਧਿ ਗਈ ਸੁਧਿ ਹੋਈ ਰਾਮ ਨਾਮਿ ਮਨੁ ਲਾਏ। ”” 
- ਆਸਾ ੪, ਛੰਤ ੯, ੬:੪ (443) 


- ਮਾਰੂ ੫, ਸੋਲਾ ੧੨, ੪:੩ (1083) 


ਕਬੁਲਿ - 
“ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ। ” (ਪਰਵਾਨ ਕਰ) 
- ਮਾਰੂ ੫, ਵਾਰ ੨੩ਸ, ੫, ੧:੧ (1102) 
ਕਬੂਲੂ - 
““ਜਾਚਿਕੁ ਮੰਗੇ ਨਿਤ ਨਾਮੁ ਸਾਹਿਬੁ ਕਰੇ ਕਬੂਲ। ” 
- ਗਉ ੫, ਵਾਰ ੨੧ਸ, ੫, ੨:੧ (323) 


“ਤਉ ਦੂਜੀ ਦ੍ਰਿਸਟਿ ਨ ਪੈਸੈ ਕਬੈ। ” 


- ਗਉਂ ਕਬ, ਵਾ ੬:੪ (344) 





1052 


“ਹਰਿ ਹਰਿ ਅਪਨੀ ਕਿਰਪਾ ਕਰੇ ਗੁਰਮੁਖਿ ਸਾਹੁਰੜੈ ਕੰਮ ਸਿੰਖੇ। ? 
- ਸਿਰੀ ੪, ਛੰਤ ੧, ੧:੨ (78) 
ਕਰਦਾ ਹੈ, ਕਮਾਂਦਾ ਹੈ 
“'ਇਹੁ ਜਗੁ ਵਰਨੁ ਰੂਪੁ ਸਭੁ ਤੇਰਾ ਜਿਤੁ ਲਾਵਹਿ ਸੇ ਕਰਮ ਕਮਈਆ। ” 
- ਬਿਲਾ ੪, ਅਸ ੨, ੮:੧ (834) 


(ਫਾ. ਕਮਜ਼ਾਤ) ਕਮੀਨਾ, ਨੀਚ 
“(ਖਸਮੁ ਵਿਸਾਰਹਿ ਤੇ ਕਮਜਾਤਿ। ”? 
- ਆਸਾ ੧, ਸੋਦ ੩, ੪:੩ (10) 

ਸਾਧੂਆਂ ਦਾ ਜਲਪਾਤਰ 
“ਡੰਡ ਕਮੰਡਲ ਸਿਖਾ ਸੂਤੁ ਧੋਤੀ ਤੀਰਥਿ ਗਵਨੁ ਅਤਿ ਭੂਮਨੁ ਕਰੈ । ” 

- ਭੈਰ ੧, ੮, ੩:੧ (1127) 
ਹੋਰ ਰੂਪ: 
ਕਮੰਡਲੁ - 
“ਕਾਇ ਕਮੰਡਲੁ ਕਾਪੜੀਆ ਰੇ ਅਠਸਠਿ ਕਾਇ ਫਿਰਾਹੀ। ” 

- ਗੂਜ ਡਿਲੋ, ੧, ੪:੧ (526) 


(ਫਾ. ਕਤਮਰੀਨ) ਬਹੁਤ ਘਟੀਆ 
“ਮਨ ਕਮੀਨ ਕਮਤਰੀਨ ਤੂ ਦਰੀਆਉ ਖੁਦਾਇਆ। ”” 
- ਮਲਾ ੧, ਵਾਰ ੨੭ਸ, ੧, ੨:੩ (1291) 


ਕਮਾਏ, ਅਮਲ ਵਿਚ ਲਿਆਂਦੇ, ਕੀਤੇ ਕਰਦੇ 
“ਹਰਿ ਵੇਖੈ ਸੁਣੈ ਨਿਤ ਸਭੁ ਕਿਛੁ ਮੇਰੀ ਜਿੰਦੁੜੀਏ ਸੋ ਡਰੈ ਜਿਨਿ ਪਾਪ ਕਮਤੇ 
ਰਾਮ। ?” 

- ਬਿਹਾ ੪, ਛੰਤ ੫. ੩:੧ (540) 


(ਫਾ. ਕਮਰ) ਲਕ 
“ਮੂਡ ਪਲੋਸਿ ਕਮਰ ਬਧਿ ਪੋਥੀ। ” 
- ਗੋਂਡ ਕਬ, ੬, ੩:੩ (871) 


ਕਮਰ ਕਸਾ, ਲੱਕ ਨਾਲ ਬੰਨਣ ਵਾਲਾ ਪਟਕਾ 
“ਕਮਰਬੰਦੁ ਸੰਤੋਖ ਕਾ ਧਨੁ ਜੋਬਨੁ ਤੇਰਾ ਨਾਮੁ। ? 
- ਸਿਰੀ ੧, ੭, ੨੩ (16) 


ਆ 


ਲੱਕ ਤੇ 
“ਕਮਰਿ ਕਟਾਰਾ ਬੰਕੁੜਾ ਬੰਕੇ ਕਾ ਅਸਵਾਰੁ। ”? 
- ਰਾਮ ੩, ਵਾਰ ੧੯ਸ, ੧, ੩੧ (956) 


() (1) ਇਕ ਸੁਫੈਦ ਰੰਗ ਦਾ ਕੋਮਲ ਫੁੱਲ ਜੋ ਪਾਣੀ ਵਿਚ ਹੁੰਦਾ ਹੈ, ਹੋਰ ਵੇਖੋ “ਕਵਲ? 
“ਐਬ ਤਨਿ ਚਿਕੜੋ ਇਹੁ ਮਨੁ ਮੀਡਕੋ ਕਮਲ ਕੀ ਸਾਰ ਨਹੀ ਮੂਲਿ ਪਾਈ। ” 

- ਸਿਰੀ ੧, ੨੭, ੨:੧ (24) 
“ਚਰਣ ਕਮਲ ਆਤਮ ਆਧਾਰ। ” (ਪਵਿੱਤਰਤਾ ਦਾ ਪ੍ਰਤੀਕ) 





1053 


- ਗਉਂ ੫, ੮੬, ੨:੧(181) 
“ਚਰਨ ਕਮਲ ਅਰਾਧਿ ਭਗਵੰਤਾ। ”! (ਕੋਮਲਤਾ ਦਾ ਪ੍ਰਤੀਕ) 
- ਗਉ ੫, ੧੧੯, ੨:੧ (189) 
“ਪ੍ਰਭ ਕੈ ਸਿਮਰਨਿ ਕਮਲ ਬਿਗਾਸਨੁ । (ਹਿਰਦੇ ਰੂਪੀ ਕਮਲ) 
- ਗਉ ੧, ਸੁਖ ੧, ੭:੬ (263) 
“ਜੈਸੇ ਜਲ ਮਹਿ ਕਮਲ ਅਲੇਪ। ”” (ਨਿਰਲੇਪਤਾ) 
- ਗਉ ੫. ਸੁਖ ੮, ੧:੨ (272) 
“ਕਕਾ ਕਿਰਣਿ ਕਮਲ ਮਹਿ ਪਾਵਾ। ? (ਹਿਰਦੇ ਵਿਚ) 
- ਗਉ ਕਬ, ਬਾਅ ੭:੧ (340) 
“ਏਕੋ ਸਰਵਰੁ ਕਮਲ ਅਨੂਪ। ” (ਭਾਵ “ਗੁਰਮੁਖ” ਸੋਹਣੇ ਕਮਲ ਹਨ) 
- ਆਸਾ ੧, ੧੨, ੧੧ (352) 
“ਸਰੀਰ ਸਰੋਵਰ ਭੀਤਰੇ ਆਛੈ ਕਮਲ ਅਨੂਪ। ” (ਪ੍ਰਮਾਤਾਮਾ) 
- ਬਿਲਾ ਕਬ, ੧੦, ੧:੧ (857) 


“ਊਚੇ ਥਲਿ ਫੂਲੇ ਕਮਲ ਅਨੂਪ। ” (ਆਤਮਾ) 


- ਰਾਮ ੫, ੫੦, ੩੨ (898) 
ਹੋਰ ਰੂਪ: 
ਕਮਲਹ - 
“ਬਿਨਵੰਤਿ ਨਾਨਕ ਰਾਸਿ ਜਨ ਕੀ ਚਰਨ ਕਮਲਹ ਆਸਰਾ। ? (ਚਰਨ ਕਮਲਾਂ ਦਾ) 
- ਰਾਮ ੫, ਛੰਤ ੨, ੨:੬ (925) 
ਕਮਲਨ - 
“ਨਾਨਕ ਸਰਨਿ ਚਰਨ ਕਮਲਨ ਕੀ ਤੁਮ ਨ ਡਾਰਹੁ ਪ੍ਰਭ ਕਰਤੇ । ” 
- ਮਲਾ ੫, ੪, ੩੨ (1267) 
ਕਮਲਨ - 
“ਜਨ ਨਾਨਕ ਪਿਆਸ ਚਰਨ ਕਮਲਨ੍‌ ਕੀ ਪੇਖਿ ਦਰਸੁ ਸੁਆਮੀ ਸੁਖ ਸਾਰੋ। ”” 
- ਬਿਲਾ ੫, ੧੨੩, ੨:੨ (829) 
ਕਮਲਾ - 
“ਕੁਟੰਬੁ ਦੇਖਿ ਬਿਗਸਹਿ ਕਮਲਾ ਜਿਉ ਪਰ ਘਰਿ ਜੋਹਹਿ ਕਪਟ ਨਰਾ। ” (ਕਮਲ 
ਵਾਂਗ) 
- ਸਿਰੀ ਡਿਲੋ, ੨, ੧੨ (92) 
(1) ਮਾਇਆ 
“ਕਮਲਾ ਭੂਮ ਭੀਤਿ ਕਮਲਾ ਭੂਮ ਭੀਤਿ ਹੇ ਤੀਖਣ ਮਦ ਬਿਪਰੀਤਿ ਹੇ ਅਵਧ 
ਅਕਾਰਥ ਜਾਤ। ”” 
- ਆਸਾ ੫, ਛੰਤ ੧੪, ੧:੧ (461) 
(2) ਝਲਾ, ਬਉਰਾ 
“ਬਿਨੁ ਨਾਂਵੈ ਜਗੁ ਕਮਲਾ ਫਿਰੈ ਗੁਰਮੁਖਿ ਨਦਰੀ ਆਇਆ। ” 
- ਸੋਰ ੪, ਵਾਰ ੪ਸ, ੩, ੧:੩ (644) 
(3) ਲਛਮੀ, ਵਿਸ਼ਨੂੰ ਦੀ ਪਤਨੀ, ਹੋਰ ਵੇਖੋ “ਕਵਲਾ 
“ਕਮਲਾ ਕੰਤ ਕਰਹਿ ਕੰਤੂਹਲ ਅਨਦ ਬਿਨੋਦੀ ਨਿਹਸੰਗਾ। ” (“ਕਮਲਾ ਕੰਤ” ਭਾਵ 
ਵਾਹਿਗੁਰੂ) 





1054 


- ਮਾਰੂ ੫, ਸੋਲਾ ੧੧, ੬:੩ (1082) 
(4) ਕਮਲ ਫੁਲ, ਹੋਰ ਵੇਖੋ “ਕਮਲ? 
“ਹਾਥ ਦੇਇ ਰਾਖਿਓ ਕਰਿ ਅਪੁਨਾ ਜਿਉ ਜਲ ਕਮਲਾ ਅਲਿਪਾਰੀ। ” 
- ਸਾਰ ੫, ੨੫, ੧੨ (1209) 


- ਧਨਾ ਕਬ, ੧, ੩:੨ (691) 


- ਧਨਾ ਸੈਣ, ੧, ੨੨ (695) 


“ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ । ” 
- ਦੇਵ ੫, ੨੯, ੧:੧ (534) 


(1) ਝਲੀ, ਬਉਰੀ 
“ਕਾਇਆ ਕਮਲੀ ਹੰਸੁ ਇਆਣਾ ਮੇਰੀ ਮੇਰੀ ਕਰਤ ਬਿਹਾਣੀਤਾ । ”” 


- ਗਉ ੧, ੧੫, ੪:੧ (156) 
(2) ਉੱਨ ਦਾ ਓੜਨ 
“ਲੈ ਕਮਲੀ ਚਲਿਓ ਪਲਟਾਇ। ” 
- ਭੈਰ ਨਾਮ, ੬, ੨੧੧ (1164) 


ਕੰਮਲੀਏ ---- ਝਲੀਏ, ਬਉਰੀਏ 
“ਸਹੁ ਨੇੜੈ ਧਨ ਕੰਮਲੀਏ ਬਾਹਰੁ ਕਿਆ ਢੂਢੇਹ। ” 
- ਤਿਲੰ ੧, ੪, ੧:੩ (722) 


(1) ਆਤਮਾ 
“ਅੰਤਰਿ ਕਮਲੁ ਪ੍ਰਗਾਸਿਆ ਅੰਮ੍ਰਿਤੁ ਭਰਿਆ ਅਘਾਇ। ”? 
- ਸਿਰੀ ੧, ੨੦, ੪੧੨ (22) 
(2) ਹਿਰਦਾ 
“ਜਪੁ ਤਪੁ ਸੰਜਮੁ ਹੋਹਿ ਜਬ ਰਾਖੇ ਕਮਲੁ ਬਿਗਸੈ ਮਧੁ ਆਸੁਮਾਈ। ” 
- ਸਿਰੀ ੧, ੨੬, ੨੧੨ (23) 
“ਜਨ ਨਾਨਕਿ ਕਮਲੁ ਪਰਗਾਸਿਆ ਮਨਿ ਹਰਿ ਹਰਿ ਵੁਠੜਾ ਹੇ। ” 
- ਸਿਰੀ ੪, ਵਣ ੧, ੪:੫ (82) 
(3) ਕਮਲ ਦਾ ਫੁੱਲ 
“ਤੂੰ ਆਪੇ ਕਮਲੁ ਅਲਿਪਤੁ ਹੈ ਸੈ ਹਥਾ ਵਿਚਿ ਗੁਲਾਲੂ । ” 
- ਸਿਰੀ ੪, ਵਾਰ ੭:੩ (85) 
“ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੈ। ”” 
- ਰਾਮ ੧, ਸਿਗੋ ੫:੧ (938) 


ਹੋਰ ਰੂਪ: 





1055 


ਕਮਲੇ - 
“ਹਰਿ ਕੇ ਸੰਤ ਮਨਿ ਪ੍ਰੀਤਿ ਲਗਾਈ ਜਿਉ ਦੇਖੈ ਸਸਿ ਕਮਲੇ । ? 
- ਨਟ ੪, ੨, ੩੧ (975) 


ਕਮਲੇਹ - 
“ਅਬ ਉਰਝਿਓ ਅਲਿ ਕਮਲੇਹ ਬਾਸਨ ਮਾਹਿ ਮਗਨ ਇਕੁ ਖਿਨੁ ਭੀ ਨਾਹਿ ਟਰੈ । ” 
- ਆਸਾ ੫. ਛੰਤ ੪, ੧੨ (454) 


ਕਮਲੇਹਿ - 
“ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਜਲ ਕਮਲੇਹਿ। (ਕਮਲ ਨਾਲ) 
- ਸਿਰੀ ੧, ਅਸ ੧੧, ੧:੧ (59) 


“ਫਰੀਦਾ ਜਿਨੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ। ? 
- ਸਲੋ ਫਰ, ੫੯:੧ (1381) 


“ਬਿਨੁ ਸਤਿਗੁਰ ਹਰਿ ਨਾਮੁ ਨ ਲਭਈ ਲਖ ਕੋਟੀ ਕਰਮ ਕਮਾਉ। ” 
- ਸਿਰੀ ੪, ੬੭, ੨੩ (40) 


“ਬਹੁ ਭੇਖ ਕਰਿ ਭਰਮਾਈਐ ਮਨਿ ਹਿਰਦੈ ਕਪਟੁ ਕਮਾਇ। ”? 
- ਸਿਰੀ ੩, ੩੫, ੧:੧ (26) 
ਹੋਰ ਰੂਪ: 
ਕਮਾਇਆ - 
“ਜਪੁ ਤਪੁ ਸੰਜਮੁ ਧਰਮੁ ਨ ਕਮਾਇਆ। ” (ਕੀਤਾ) 
- ਆਸਾਂ ੫, ਸੋਪੁ ੪, ੨:੧ (12) 
“ਭੂਪਤਿ ਹੋਇ ਕੈ ਰਾਜੁ ਕਮਾਇਆ। ” 
- ਆਸਾ ੫, ੮੬, ੧੧ (391) 
(2) ਧਾਰਨ ਕਰਕੇ, ਗੁਹਿਣ ਕਰਕੇ, ਸਿਮਰੇ (ਭਾਵ) 
“ਮਿਲਿ ਸੰਗਤਿ ਸਾਧੁ ਉਬਰੇ ਗੁਰ ਕਾ ਸਬਦੁ ਕਮਾਇ। ”” 
੍‌੍ - ਸਿਰੀ ੩, ਅਸ ੧੯, ੬:੨ 
“ਬਿਨੁ ਗੁਰ ਭੇਟੇ ਦੁਖ ਕਮਾਇ। ” (ਦੁੱਖ ਵਾਲੇ ਕੰਮ ਹੀ ਕਰਦਾ ਹੈ, ਭੋਗਦਾ ਹੈ) 
- ਆਸਾ ੩, ੪੨, ੩:੩ (361) 


ਹੋਰ ਰੂਪ: 
ਕਮਾਇਆ - 
“ਸੰਤੀ ਮੰਤੁ ਦੀਓ ਮੋਹਿ ਨਿਰਭਉ ਗੁਰ ਕਾ ਸਬਦੁ ਕਮਾਇਆ। ” (ਸਿਮਰਿਆ) 
- ਗਉਂ ੫, ੧੨੫", ੩:੨ (206) 
“ਜਿਨ ਧੁਰਿ ਲਿਖਿਆ ਲੇਖੁ ਤਿਨੀ ਨਾਮੁ ਕਮਾਇਆ। ” (ਸਿਮਰਿਆ) 
-ਆਸਾ ੪, ੬੫, ੧":੧ (369) 


(3) ਕਮਾਈ ਕਰੇ 
“ਸਿਧਾ ਕੇ ਆਸਣ ਜੇ ਸਿੰਥੇ ਇੰਦਰੀ ਵਸਿ ਕਰਿ ਕਮਾਇ। ”? 





1056 


- ਵੰਡ ੩, ੧, ੨੧ (558) 
“ਹਿਆਇ ਕਮਾਇ ਧਿਆਇਆ ਪਾਇਆ ਸਾਧ ਸਰਣਾ। ” (ਕਮਾਈ ਕਰੇ) 
- ਮਾਰੂ ੫, ਵਾਰ ੨੨:੭ (1102) 
ਹੋਰ ਰੂਪ: 
ਕਮਾਇਓ - 
“ਕਰਹੁ ਅਨੁਗੁਹੁ ਸੁਆਮੀ ਮੇਰੇ ਗਨਹੁ ਨ ਮੋਹਿ ਕਮਾਇਓ। ”” (ਕਮਾਈ) 
- ਗੂਜ ੫. ੨੫, ੨੪੧ (501) 
ਕਮਾਇਆ - 
“ਸੇਵਾ ਕਰਹਿ ਸੇਈ ਫਲੂ ਪਾਵਹਿ ਜਿਨੀ ਸਚੁ ਕਮਾਇਆ। ” (ਕਮਾਈ ਕੀਤੀ) 
- ਆਸਾਂ ੧, ਪਟੀ ੩੨ (432) 
“ਮਿਲਿ ਮਾਤ ਪਿਤਾ ਪਿੰਡੁ ਕਮਾਇਆ। ? (ਪ੍ਰਾਪਤ ਕੀਤਾ) 
- ਮਾਰੂ ੧, ੨, ੧:੧ (989) 
ਕਮਾਇਆ --- (1) ਕਾਮਾ, ਨੌਕਰ, ਸੇਵਕ 
“ਨਾ ਤਿਸੁ ਭੈਣ ਨ ਭਰਾਉ ਕਮਾਇਆ। ” 


- ਮਾਰੂ ੧, ਸੋਲਾ ੧੭, ੨:੨ (1038) 


(2) ਕੀਤਾ, ਵੇਖੋ “ਕਮਾਇ” (1) 
ਹੋਰ ਰੂਪ: 
ਕਮਾਇਸੀ - 
“ਜੋ ਧੁਰਿ ਲਿਖਿਆ ਲੇਖੁ ਸੇ ਕਰਮ ਕਮਾਇਸੀ। ” (ਕਰੇਗਾ) 
- ਗੂਜ ੩, ਵਾਰ ੫:੩ (510) 
ਕਮਾਇਣ - 
“ਪਾਪੀ ਕੀ ਗਤਿ ਕਤਹੂ ਨਾਹੀ ਪਾਪੀ ਪਚਿਆ ਆਪ ਕਮਾਇਣ। ” (ਕੀਤੇ) 
- ਭੈਰ ੫, ੧੩, ੧":੨ (1138) 
(3) ਸਿਮਰਿਆ, ਵੇਖੋ “ਕਮਾਇ” (2) 
(4) ਕਮਾਈ ਕੀਤੀ, ਪ੍ਰਾਪਤ ਕੀਤਾ, ਵੇਖੋ “ਕਮਾਇ?” (3) 
ਕਮਾਇਣ --- (1) ਕੀਤੇ, ਵੇਖੋ “ਕਮਾਇਆ” (2) 
ਹੋਰ ਰੂਪ: 
ਕਮਾਇਣੁ - 
“ਸੂਖਹੁ ਦੁਖ ਭਏ ਨਿਤ ਪਾਪ ਕਮਾਇਣੁ । ' (ਕੀਤਿਆਂ/ਕਰਦਿਆਂ) 
- ਆਸਾ ੫, ਛੰਤ ੧੧, ੨੨ (460) 
ਕਮਾਇਦਾ - 
“ਆਆਧੇ ਕਾਰਣੁ ਕੀਆ ਅਪਰੰਪਰਿ ਸਭੁ ਤੇਰੋ ਕੀਆ ਕਮਾਇਦਾ। ” (ਕਰਦਾ) 
- ਮਾਰੂ ੧, ਸੋਲਾ ੧੭, ੧੦:੩ (1038) 
ਕਮਾਇਅੜੋ - 


“ਦਿਨੁ ਰਾਤਿ ਕਮਾਇਅੜੋ ਸੋ ਆਇਓ ਮਾਥੈ। ” (ਕਰਦਾ ਰਿਹਾ) 
- ਆਸਾਂ ੫, ਛੰਤ ੧੩, ੧੧ (461) 
(2) ਕਰਨ ਦਾ (ਅਵਸਰ) 





1057 


“ਕਰਿ ਦਇਆ ਦਾਤੇ ਪੁਰਖ ਬਿਧਾਤੇ ਸੰਤ ਸੇਵ ਕਮਾਇਣ। ”” 
- ਕਾਨ ੫, ਛੰਤ ੧, ੨੫ (1312) 


(1) ਸਾਧਿਆ (ਭਾਵ) 
“ਸਭਿ ਸੁਰਤੀ ਮਿਲਿ ਸੁਰਤਿ ਕਮਾਈ। ” (ਸੁਰਤ ਨੂੰ ਸਾਧਿਆ) 
- ਆਸਾ ੧, ਸੋਦ ੨, ੨੧ (9) 
ਹੋਰ ਰੂਪ: 
ਕਮਾਈਐ - 
“ਪੋਥੀ ਪੁਰਾਣ ਕਮਾਈਐ। ” (ਸਾਧੀਏ, ਅਨੁਸਾਰ ਜੀਵਨ ਬਣਾਈਐ) 
- ਸਿਰੀ ੧, ੩੩, ੨:੧ (25) 


- ਮਾਝ ੫, ੪੮, ੨੨ (108) 


ਕਮਾਈਐ - 
“ਜੇ ਸਉ ਵੇਰ ਕਮਾਈਐ ਕੂੜੈ ਕੂੜਾ ਜੋਰੁ। ” (ਕਮਾਈ ਕਰੀਏ, ਉਦਮ ਕਰੀਏ) 
- ਸਿਰੀ ੧, ੮, ੧":੨ (17) 
(3) ਕਰੇ, ਹੋਰ ਵੇਖੋ “ਕਮਾਏ” 
“ਅੰਦਰਿ ਕਮਾਣਾ ਸਰਪਰ ਉਘੜੈ ਭਾਵੈ ਕੋਈ ਬਹਿ ਧਰਤੀ ਵਿਚਿ ਕਮਾਈ। ”? 
- ਗਉਂ ੪, ਵਾਰ ੩੦ਸ, ੪, ੨:੭ (316) 
ਹੋਰ ਰੂਪ: 
ਕਮਾਈਅਹਿ - 
“ਤਿਬਿਧਿ ਕਰਮ ਕਮਾਈਅਹਿ ਆਸ ਅੰਦੇਸਾ ਹੋਇ। ” 
- ਸਿਰੀ ੧, ੧੨, ੩:੧ (18) 
ਕਮਾਈਐ - 
“ਵਿਚਿ ਦੁਨੀਆ ਸੇਵ ਕਮਾਈਐ। ”” 
- ਸਿਰੀ ੧, ੩੩, ੪:੧ (26) 
“ਪੂਰੇ ਗੁਰ ਕੀ ਕਾਰ ਕਰਮਿ ਕਮਾਈਐ। ”” (ਭਾਗਾਂ ਨਾਲ ਕਰੀਦੀ ਹੈ) 
- ਮਾਝ ੧, ਵਾਰ ੧੪੨੧ (144) 
(4) ਸਿਮਰਨ ਨਾਲ 
“ਸਤਿਗੁਰੁ ਸੇਵਿ ਪਦਾਰਥੁ ਪਾਵਹਿ ਛੂਟਹਿ ਸਬਦੁ ਕਮਾਈ। ”” 
- ਸੋਰ ੧, ੬, ੪੨ (597) 


ਹੋਰ ਰੂਪ: 
ਕਮਾਈਐ - 
“ਗੁਰਮੁਖਿ ਸਬਦੁ ਕਮਾਈਐ ਹਰਿ ਵਸੈ ਮਨਿ ਆਇ। ”! (ਸਿਮਰੀਏ) 
- ਸਿਰੀ ੩, ਅਸ ੨੨, ੨੨ (67) 


(5) ਬਖਸ਼ਿਸ਼ (ਭਾਵ) 
“ਘਾਲ ਸਿਆਣਪ ਉਕਤਿ ਨ ਮੇਰੀ ਪੂਰੈ ਗੁਰੂ ਕਮਾਈ। ” 


< ਛੇ 





1058 


- ਰਾਮ ੫, ਅਸ ੬, ੧੨੧ (915) 


“ਪੁਰਬੇ ਕਮਾਏ ਸ੍ਰੀਰੰਗ ਪਾਏ ਹਰਿ ਮਿਲੇ ਚਿਰੀ ਵਿਛੁੰਨਿਆ। ” 
- ਸਿਰੀ ੫, ਛੰਤ ੨, ੪:੪ (80) 
(2) ਕਰਦਾ ਹੈ 
“ਹਰਿ ਨਾਮੁ ਨ ਚੇਤੈ ਬਹੁ ਕਰਮ ਕਮਾਏ। ”? 
- ਸਿਰੀ ੪, ਵਾਰ ੨੪ਸ, ੩, ੩:੭ (88) 
(3) ਸਾਧਦਾ ਹੈ, ਸਿਮਰ ਕੇ ਪਕਾਉਂਦਾ/ ਗ੍ਰਹਿਣ ਕਰਦਾ ਹੈ 
“ਸਾਧ ਜਨਾ ਕਾ ਮੰਤੁ ਕਮਾਏ । ” 
- ਮਾਝ ੫, ਅਸ ੩੫, ੭੨ (130) 
(4) ਕਮਾਂਦਾ/ਖਟਦਾ ਹੈ 
“ਕਿਆ ਦੇਨਿ ਮੁਹੁ ਜਾਏ ਅਵਗੁਣਿ ਪਛੁਤਾਏ ਦੁਖੋ ਦੁਖੁ ਕਮਾਏ। (ਭੋਗਦਾ 
ਹੈ/ਇਕਠੇ ਕਰਦਾ ਹੈ) 
- ਵਡ ੩, ਅਲਾ ੪, ੩:੩ (585) 
“ਤੈ ਗੁਣ ਮਾਇਆ ਭਰਮਿ ਭੁਲਾਇਆ ਹਉਮੈ ਬੰਧਨ ਕਮਾਏ । (ਇਕੱਠੇ ਕਰਦਾ 
ਹੈ) 
- ਸੋਰ ੩, ੧੨, ੨੧ (604) 
“ਸੁਖੁ ਨਾਹੀ ਬਹੁ ਦੇਸ ਕਮਾਏ । ” (ਪ੍ਰਾਪਤ ਕਰਨ ਨਾਲ) 
- ਭੈਰ ੫, ੪੧, ੧:੩ (1147) 


“ਮਾਟੀ ਕੀ ਇਹ ਪੁਤਰੀ ਜੋਰੀ ਕਿਆ ਏਹ ਕਰਮ ਕਮਾਸਿ। ” 
- ਕਾਨ ੫, ੩੩, ੧:੨ (1304) 


(1) ਕਰਦੇ, ਕਮਾਉਂਦੇ 
“ਅਸੰਖ ਗਲਵਢ ਹਤਿਆ ਕਮਾਹਿ। ? 
- ਜਪੁ ੧, ੧੮:੪ (4) 
“ਜੇ ਲਖ ਇਸਤਰੀਆ ਭੋਗ ਕਰਹਿ ਨਵਖੰਡ ਰਾਜੁ ਕਮਾਹਿ। ” (ਕਰੇ) 
- ਸਿਰੀ ੩, ੩੫, ੩:੧ (26) 


ਹੋਰ ਰੂਪ: 
ਕਮਾਹੀ - 
“ਇਸਤਰੀ ਪੁਰਖ ਹੋਇ ਕੈ ਕਿਆ ਓਇ ਕਰਮ ਕਮਾਹੀ। ? (ਕਰਦੇ ਹਨ) 
- ਗਉਂ ੩, ੩੫, ੨:੧ (162) 


(2) ਸਾਧਦਾ/ਗੁਹਿਣ ਕਰਦਾ ਹੈ 

“ਜੇ ਹੋਵੀ ਪੂਰਬਿ ਲਿਖਿਆ ਤਾ ਗੁਰ ਕਾ ਬਚਨੁ ਕਮਾਹਿ। ” (ਜੀਵਨ ਵਿਚ ਧਾਰਦੇ) 
- ਸਿਰੀ ੫, ੭੪, ੧੩੨ (43) 

ਹੋਰ ਰੂਪ: 

ਕਮਾਹੀ - 

“ਜਬ ਲਗੁ ਗੁਰ ਕਾ ਸਬਦੁ ਨ ਕਮਾਹੀ। ” 





1059 


- ਮਾਰੂ ੩, ਸੋਲਾ ੧੬, ੧੨੨ (1060) 
“ਕੁਰਾਣੁ ਕਤੇਬ ਦਿਲ ਮਾਹਿ ਕਮਾਹੀ। ” (ਧਾਰਨ ਕਰੋ) 
- ਮਾਰੂ ੫, ਸੋਲਾ ੧੨, ੪:੧ (1083) 


ਕਮਾਹੁ - 
“ਗੁਰਮੁਖਿ ਸੇਵਾ ਥਾਇ ਪਵੈ ਉਨਮਨਿ ਤਤੁ ਕਮਾਹੁ। ” (ਸਿਮਰੋ, ਗ੍ਰਹਿਣ ਕਰੋ) 
- ਸੂਹੀ ੩, ਵਾਰ ੧੦ਸ, ੧, ੧:੪ (788) 


(ਫਾ. ਕਮਾਨ) ਧਨੁਸ਼, ਇਕ ਸ਼ਸ਼ਤਰ, ਕਮਾਨ 
““ਤਰਕਸ ਤੀਰ ਕਮਾਣ ਸਾਂਗ ਤੇਗਬੰਦ ਗੁਣ ਧਾਤੁ । ”” 
- ਸਿਰੀ ੧, ੭, ੩੯੨ (16) 


“ਲਿਖਿਆ ਆਇਆ ਗੋਵਿੰਦ ਕਾ ਵਣਜਾਰਿਆ ਮਿੜ਼ਾ ਉਠਿ ਚਲੇ ਕਮਾਣਾ ਸਾਥਿ। ” 
(ਕਮਾਈ ਸਮੇਤ) 
- ਸਿਰੀ ੫, ਪਹ, ੪, ੫:੧ (78) 
ਹੋਰ ਰੂਪ: 
ਕਮਾਣੈ - 
“ਆਪ ਕਮਾਣੈ ਵਿਛੁੜੀ ਦੋਸੁ ਨ ਕਾਹੂ ਦੇਣ। ” (ਕਰਮਾਂ ਦੀ ਕਮਾਈ ਕਰਕੇ) 
- ਮਾਝ ੫, ਦਿਨ ੧:੬ (136) 
“ਇਤੁ ਕਮਾਣੈ ਸਦਾ ਦੁਖੁ ਪਾਵੈ ਜੰਮੇ ਮਰੈ ਫਿਰਿ ਆਵੈ ਜਾਇ। ” (ਐਸੀ ਕਮਾਈ 
ਨਾਲ) 
- ਗੂਜ ੩, ਵਾਰ ੧੦ਸ, ੩, ੨:੪ (512) 
(2) ਕੀਤਾ ਹੋਇਆ 
“ ਅੰਦਰਿ ਕਮਾਣਾ ਸਰਪਰ ਉਘੜੈ ਭਾਵੈ ਕੋਈ ਬਹਿ ਧਰਤੀ ਵਿਚਿ ਕਮਾਈ। ”” 
- ਗਉਂ ੪, ਵਾਰ ੩੦ਸ, ੪, ੨:੭ (316) 


ਹੋਰ ਰੂਪ: 
ਕਮਾਣਿਆ - 
“ਨਾਮ ਬਿਨਾ ਕੂੜਿਆਰਿ ਕੂੜੁ ਕਮਾਣਿਆ ਜੀਉ। ” (ਝੂਠਾ ਕੰਮ ਕਰਨਾ) 
- ਧਨਾ ੧, ਛੰਤ ੩, ੫:੨ (689) 


ਕਮਾਣੀ - 
“ਬਾਹਰਹੁ ਤ ਨਿਰਮਲ ਜੀਅਹੁ ਨਿਰਮਲ ਸਤਿਗੁਰ ਕੀ ਕਰਣੀ ਕਮਾਣੀ । 

- ਰਾਮ ੩, ਅਨੰ ੨੦੨ (919) 
ਕਮਾਣੀਆ - 
“ਸੁਖ ਹੋਵੈ ਸੇਵ ਕਮਾਣੀਆ। ?” 

- ਸਿਰੀ ੧, ੩੩, ੩੨ (26) 
ਕਮਾਣੇ - 
“ਮੁਹਲਤਿ ਕਰਿ ਦੀਨੀ ਕਰਮ ਕਮਾਣੇ ਜੈਸਾ ਲਿਖਤੁ ਧੁਰਿ ਪਾਇਆ। ” (ਕਰਨੇ) 

- ਸਿਰੀ ੫, ਪਹ ੪, ੧:੩ (77) 
“ਕਿਰਤ ਕਮਾਣੇ ਦੁਖ ਸਹੁ ਪਰਾਣੀ ਅਨਿਕ ਜੋਨਿ ਭੂਮਾਇਆ। ” (ਕੀਤੇ ਹੋਏ ਕੰਮਾਂ 
ਅਨੁਸਾਰ) 





1060 


- ਬਿਹਾ ੫, ਛੰਤ ੭, ੨:੩ (546) 
ਕਮਾਣੈ - 
“ਜੋ ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ ਪਾਪਿ ਕਮਾਣੈ ਪਾਪੀ ਜਾਣੀਐ। ” (ਕਰਨ 
ਨਾਲ) 
- ਮਾਝ ੧, ਵਾਰ ੨ਸ, ੨, ੨:੪ (138) 
(3) ਭੁਗਤਨਾ, ਦੁਖ ਸਹਾਰਣਾ 
“ਅਪਣਾ ਕੀਆ ਕਮਾਣਾ। ” 
- ਆਸਾ ੧, ਵਾਰ ੯ਸ, ੧, ੨:੯ (461) 
(4) ਗੁਹਿਣ ਕੀਤਾ, ਸਿਮਰਿਆ 
“ਸੋ ਪੜਿਆ ਸੋ ਪੰਡਿਤੁ ਬੀਨਾ ਜਿਨੀ ਕਮਾਣਾ ਨਾਉ। ”? 
- ਮਲਾ ੧, ਵਾਰ ੨੨ਸ, ੧, ੨:੩ (1288) 
(5) ਵਰਤਿਆ ਜਾਂਦਾ ਹੈ, ਵਿਆਪਕ ਹੈ 
“ਮਾਸੁ ਪੁਰਾਣੀ ਮਾਸੁ ਕਤੇਬ ਚਹੁ ਜੁਗਿ ਮਾਸੁ ਕਮਾਣਾ। ” 
- ਮਲਾ ੧, ਵਾਰ ੨੫ਸ, ੧, ੨੧੭ (1290) 


ਕਮਾਂਦਿਆਂ, ਗੁਹਿਣ ਕਰਦਿਆਂ 
“ਗੁਰ ਬਚਨਾਤਿ ਕਮਾਤ ਕ੍ਰਿਪਾ ਤੇ ਬਹੁਰਿ ਨ ਕਤਹੂ ਧਾਇਓ। ” 
- ਸਾਰ ੫. ੫੩, ੧:੧ (1215) 


“ਜਿਉ ਤੁਧੁ ਭਾਵੈ ਤਿਵੈ ਚਲਾਵਹਿ ਸਭੁ ਤੇਰੋ ਕੀਆ ਕਮਾਤਾ ਹੇ । ? 
- ਮਾਰੂ ੧, ਸੋਲਾ ੧੧, ੨:੩ (1031) 
ਹੋਰ ਰੂਪ: 
ਕਮਾਤਿ - 
“ਪਸੁ ਆਪਨ ਹਉ ਹਉ ਕਰੈ ਨਾਨਕ ਬਿਨੁ ਹਰਿ ਕਹਾ ਕਮਾਤਿ। ”” 
- ਗਵਉ ੫, ਬਾਅ ੮ਸ:੨ (251) 
“ਹਰਿ ਹਰਿ ਅਉਖਧੁ ਸਾਧ ਕਮਾਤਿ। ” ਵਰਤਦੇ (ਭਾਵ) 
- ਗਉ ੫. ਸੁਖ ੨, ੫:੬ (264) 
“ਤਬ ਬੈਰ ਬਿਰੋਧ ਕਿਸੁ ਸੰਗਿ ਕਮਾਤਿ। ” (ਕਰਦਾ ਸੀ) 
- ਗਉ ੫. ਸੁਖ ੨੧, ੧:੪ (290) 
ਕਮਾਂਤਿ - 
“ਜਿਨ ਕੈ ਪ੍ਰੀਤਿ ਨਾਹੀ ਹਰਿ ਹਿਰਦੈ ਤੇ ਕਪਟੀ ਨਰ ਨਿਤ ਕਪਟੁ ਕਮਾਂਤਿ। ?” 
- ਮਲਾ ੪, ੫, ੩:੧ (1264) 
ਕਮਾਤੇ - 
“ਭਜੁ ਸਾਧਸੰਗਤਿ ਸਦਾ ਨਾਨਕ ਮਿਟਹਿ ਦੋਖ ਕਮਾਤੇ। ” (ਕੀਤੇ ਹੋਏ) 
- ਆਸਾਂ ੫, ਛੰਤ ੧੩, ੧੬ (461) 
ਗੰਨਾ, ਇੱਖ, ਹੋਰ ਵੇਖੋ “ਕਮਾਦੈ ” 
“ਵੁਠੈ ਅੰਨੁ ਕਮਾਦੁ ਕਪਾਹਾ ਸਭਸੈ ਪੜਦਾ ਹੋਵੈ । ” 
- ਮਾਝ ੧, ਵਾਰ ੨੬ਸ, ੧, ੧੨੦ (150) 





1061 


“ਹੁਕਮੁ ਹੋਆ ਹਾਸਲੁ ਤਦੇ ਹੋਇ ਨਿਬੜਿਆ ਹੰਢਹਿ ਜੀਅ ਕਮਾਂਦੇ । ” 
- ਸੋਰ ੪, ਵਾਰ ੨੮ਸ, ੧, ੧੨ (653) 


- ਸਲੋ ਫਰ, ੪੯੨ (1380) 


“ੜੜਕਿ ਮੁਏ ਜਿਉ ੜ਼ਿਖਾਵੰਤ ਨਾਨਕ ਕਿਰਤਿ ਕਮਾਨ। ”” 

- ਗਉ ੫. ਬਾਅ ੪੭ਸ:੨ (260) 
ਹੋਰ ਰੂਪ: 
ਕਮਾਨੀ - 
“ਜੋ ਕਿਛੁ ਕੀਓ ਸੋਈ ਭਲ ਮਾਨੈ ਐਸੀ ਭਗਤਿ ਕਮਾਨੀ। ? (ਕੀਤੀ) 

- ਗੂਜ ੫, ੬, ੨੧ (496) 

(2) ਧਣੁਸ਼, ਵੇਖੋ “ਕਮਾਣ ? 
“ਸੂਦ ਸਨਾਹ ਟੋਪੁ ਮਮਤਾ ਕੋ ਕੁਬੁਧਿ ਕਮਾਨ ਚਢਾਈ। ” 

- ਭੈਰ ਕਬ, ੧੭, ੩੧ (1161) 


“ਰੋਵਨਹਾਰੈ ਝੂਠੁ ਕਮਾਨਾ। ” 
- ਆਸਾ ੫. ੭੫, ੧੯੧ (389) 


“ਆਪ ਕਮਾਨੇ ਕਉ ਲੇ ਬਾਂਧੇ ਫਿਰਿ ਪਾਛੇ ਪਛੁਤਾਨੀ। ” 
- ਆਸਾ ੫, ੧੨੮. ੧:੨ (403) 


“ਅਨਜਾਨਤ ਕਿਛੁ ਇਨਹਿ ਕਮਾਨੋ ਜਪ ਤਪ ਕਛੂ ਨ ਸਾਧਾ। ” 
- ਗਉ ੫, ੧੬੩", ੧:੧ (215) 
(2) ਸਾਧਿਆ, ਗੁਹਿਣ ਕੀਤਾ 
“ਜਾ ਕਉ ਦਇਆ ਕਰੀ ਮੇਰੈ ਠਾਕੁਰਿ ਤਿਨਿ ਗੁਰਹਿ ਕਮਾਨੋ ਮੰਤਾ। ” 
- ਧਨਾ ੫, ੭, ੩:੨ (672) 


ਕਮਾਯਉ ---- ਕਮਾਇਆ, ਕੀਤਾ, ਧਾਰਿਆ, ਸਾਧਿਆ 


“ਗੁਰ ਪਰਚੈ ਪਰਵਾਣੁ ਰਾਜ ਮਹਿ ਜੋਗੁ ਕਮਾਯਉ। ”” 
- ਸਵ ੪, ਕਲ ੮:੩ (1408) 


ਕਬੀਰ ਦਾ ਪੁੱਤਰ (ਸ਼ਬਦਾਰਥ, ਮਹਾਨਕੋਸ਼, ਗੁਰੂ ਗਿਰਾਰਥ) ਕਮਾਲ ਦਾ, ਅਜੀਬ ਭਾਵ 
ਮੂਰਖ (ਦਰਪਣ); ਗੁਰੂ ਗ੍ਰੰਥ ਕੋਸ਼ ਦੋਵੇਂ ਅਰਥ ਦਿੰਦਾ ਹੈ 
““ਬੂਡਾ ਬੰਸੁ ਕਬੀਰ ਕਾ ਉਪਜਿਓ ਪੂਤੁ ਕਮਾਲੂ। ” 





1062 


- ਸਲੋ ਕਬ, ੧੧੫:੧ (1370) 


ਕਮਾਵਉ ---- (1) ਕਮਾਓ, ਕਮਾਈ ਕਰੋ 
“ਜਿਸੁ ਸਰਬ ਸੁਖਾ ਫਲ ਲੋੜੀਅਹਿ ਸੋ ਸਚੁ ਕਮਾਵਉ। ” 
- ਗਉਂ ੫. ਵਾਰ ੧੭:੧ (322) 
ਹੋਰ ਰੂਪ: 
ਕਮਾਵਹਿ - 
“ਗਿਆਨੀ ਗਿਆਨੁ ਕਮਾਵਹਿ। ”” 
- ਸਿਰੀ ੫, ਅਸ ੨੭, ੧੨ (71) 
(2) ਕਰੋ 
“ਦਾਸਨ ਦਾਸ ਰੇਣੁ ਦਾਸਨ ਕੀ ਜਨ ਕੀ ਟਹਲ ਕਮਾਵਉ। ? 
- ਦੇਵ ੫, ੫, ੨੧ (529) 
ਹੋਰ ਰੂਪ: 
ਕਮਾਵਹਿ - 
“ਕਾਰ ਕਮਾਵਹਿ ਸਚ ਕੀ ਲਾਹਾ ਮਿਲੈ ਰਜਾਇ। ” (ਕਰੇ) 
- ਸਿਰੀ ੧, ਅਸ ੯, ੬:੨ (59) 


ਕਮਾਵਹਿ ---- (1) ਭੋਗੇ 
“ਜਾ ਤੁਧੁ ਭਾਂਵੈ ਤਾ ਹੋਵਹਿ ਰਾਜੇ ਰਸ ਕਸ ਬਹੁਤੁ ਕਮਾਵਹਿ। ” 
- ਮਾਝ ੧, ਵਾਰ ੧੫ਸ, ੧, ੧੪ (145) 
(2) ਕਮਾਈ ਕਰੇ, ਵੇਖੋ “ਕਮਾਵਉ” (1) 
(3) ਕਰ, ਵੇਖੋ “ਕਮਾਵਉ ? (2) 
ਹੋਰ ਰੂਪ: 
ਕਮਾਵਹਿਗੇ - 
“ਜਿਤ ਹਮ ਲਾਏ ਤਿਤ ਹੀ ਲਾਗੇ ਤੈਸੇ ਕਰਮ ਕਮਾਵਹਿਗੇ। ” (ਕਰਦੇ ਹਾਂ) 
- ਮਾਰੂ ਕਬ, ੪, ੩:੧ (1103) 
ਕਮਾਵਹੀ - 
“ਜੇ ਲਖ ਕਰਮ ਕਮਾਵਹੀ ਬਿਨੁ ਗੁਰ ਅੰਧਿਆਰਾ। ? 
- ਗਉ ੧, ਅਸ ੧੮, ੧":੨ (229) 


ਕਮਾਵਹੀ ---- (1) ਸਾਧੇ, ਜਪੇ, ਸਿਮਰੇ 


“ਗੁਨਹਾਂ ਬਖਸਣਹਾਰੁ ਸਬਦੁ ਕਮਾਵਹੀ। ” (ਜੇ ਨਾਮ ਜਪੀਏ) 
- ਆਸਾ ੧, ਅਸ ੧੬, ੮੧੨ (420) 


ਹੋਰ ਰੂਪ: 


ਕਮਾਵਹੁ - 
“ਸਤਿਗੁਰ ਕਾ ਸਚੁ ਸਬਦੁ ਕਮਾਵਹੁ । (ਜਪੋ) 

- ਆਸਾ ੫, ੬੨, ੨੧ (386) 
(2) ਕਰੇ, ਵੇਖੋ “ਕਮਾਵਹਿ” 


ਕਮਾਵਹੁ ---- (1) ਕਮਾਈ ਕਰਦੇ ਹੋ 





1063 


“ਧੰਧਾ ਪਿਟਿਹੁ ਭਾਈਹੋ ਤੁਮ ਕੂੜੁ ਕਮਾਵਹੁ । ” 
- ਆਸਾ ੧, ਆਸਾ ੧੩. ੪:੧ (418) 


- ਮਾਰੂ ੫, ਸੋਲਾ ੧੨, ੩:੧ (1083) 


“ਧਰਮੁ ਭੂਮਿ ਸਤੁ ਬੀਜੁ ਕਰਿ ਐਸੀ ਕਿਰਸ ਕਮਾਵਹੁ । ” (ਕਿਰਸਾਨੀ ਕਰੋਂ) 
- ਆਸਾ ੧, ਅਸ ੧੩, ੮:੧ (418) 

(3) ਜਪੋ, ਵੇਖੋ “ਕਮਾਵਹੀ” (1) 
(4) ਸਾਧੋ 
“ਐਸਾ ਜੋਗੁ ਕਮਾਵਹੁ ਜੋਗੀ। ” 

- ਰਾਮ ਕਬ, ੭, ੧":੧ (970) 
ਕਰਨ 
“ਸੋ ਐਸਾ ਹਰਿ ਸਭਨਾ ਕਾ ਪਰ੍ਭੁ ਸਤਿਗੁਰ ਕੈ ਵਲਿ ਹੈ ਤਿਨਿ ਸਭਿ ਵਰਨ ਚਾਰੇ 
ਖਾਣੀ ਸਭ ਸ੍ਰਿਸਟਿ ਗੋਲੇ ਕਰਿ ਸਤਿਗੁਰ ਅਗੈ ਕਾਰ ਕਮਾਵਣ ਕਉ ਦੀਏ । ? 

- ਬਿਲਾ ੪, ਵਾਰ ੬:੩ (851) 


ਹੋਰ ਰੂਪ: 


ਕਮਾਵਣਾ - 
“ਖੋਟੇ ਖੋਟਿ ਕਮਾਵਣਾ ਆਇ ਗਇਆ ਪਤਿ ਖੋਇ। ? (ਕਰਨਾ) 
- ਸਿਰੀ ੧, ੨੩, ੩:੩ (23) 
“ਨਾਨਕ ਪੂਰਬਿ ਲਿਖਿਆ ਕਮਾਵਣਾ ਅਵਰੁ ਨ ਕਰਣਾ ਜਾਇ। ”” 
- ਸਿਰੀ ੪, ਵਾਰ ੬ਸ, ੩, ੧:੩ (84) 


ਕਮਾਵਣਾ --- (1) ਭੋਗਨਾ, ਹੋਰ ਵੇਖੋ “ਕਮਾਵਣਿਆ” (2) 
“ਐਥੈ ਦੁਖੋ ਦੁਖੁ ਕਮਾਵਣਾ ਮੁਇਆ ਨਰਕਿ ਨਿਵਾਸੁ । ? 
- ਵਡ ੪, ਵਾਰ ੩ਸ, ੩, ੨:੪ (586) 
(2) ਕਰਨਾ, ਵੇਖੋ “ਕਮਾਵਣ?” ਹੋਰ ਵੇਖੋ “ਕਮਾਵਣੀ ” 
(3) ਸਾਧਨਾ, ਜਪਨਾ 
“ਬਿਨੁ ਨਾਂਵੈ ਹੋਰੁ ਕਮਾਵਣਾ ਫਿਕਾ ਆਵੈ ਸਾਦੁ । ? 
- ਪੁਭਾ ੧, ਅਸ ੩, ੩:੩ (1343) 
ਕਮਾਵਣਿਆ - (1) ਕਮਾਈ ਕਰਨਾ 
“ਆਆਪੇ ਲਾਇ ਲਏ ਸੋ ਲਾਗੈ ਗੁਰਮੁਖਿ ਸਚੁ ਕਮਾਵਣਿਆ। ” 
- ਮਾਝ ੩, ਅਸ ੩, ੨:੩ (110) 
(2) ਭੋਗਨਾ, ਵੇਖੋ “ਕਮਾਵਦੇ ? (1) 
“ਬਿਨੁ ਸਤਿਗੁਰ ਸੇਵੇ ਸੁਖੁ ਨ ਪਾਏ ਦੁਖੋ ਦੁਖੁ ਕਮਾਵਣਿਆ। ”” 
- ਮਾਝ ੩, ਅਸ ੮, ੭:੩ (114) 


ਕਮਾਵਣੀ --- (1) ਕਰਨੀ 





1064 


“ਗੁਰਮੁਖਿ ਕਾਰ ਕਮਾਵਣੀ ਸਚੁ ਘਟਿ ਪਰਗਟੁ ਹੋਇ। ”? 

- ਸਿਰੀ ੩, ੩੬, ੧:੨ (27) 
ਹੋਰ ਰੂਪ: 
ਕਮਾਵਣੇ - 
“ਮਨਮੁਖ ਕਰਮ ਕਮਾਵਣੇ ਜਿਉ ਦੋਹਾਗਣਿ ਤਨਿ ਸੀਗਾਰੁ। ” (ਕਰਨੇ) 

- ਸਿਰੀ ੩, ੪੬, ੧:੧ (31) 
(2) ਖਟਨੀ, ਕਮਾਨੀ 
“ਭਸੋ ਭਸੁ ਕਮਾਵਣੀ ਭੀ ਭਸੁ ਭਰੀਐ ਦੇਹ । ? 

- ਸਾਰ ੪, ਵਾਰ ਦਸ, ੧, ੨੨ (1240) 


(1) ਕਰਨੇ ਵੇਖੋ “ਕਮਾਵਣੀ” (1) 
(2) ਸਾਧਨੇ, ਜਪਨੇ, ਧਾਰਨ ਕਰਨੇ 
“ਸਤਿਗੁਰ ਬਚਨ ਕਮਾਵਣੇ ਸਚਾ ਏਹੁ ਵੀਚਾਰੁ । ” 
- ਸਿਰੀ ੫, ੯੯, ੧:੩ (52) 


(1) ਕਰਦਾ 
“ਰਹਤ ਅਵਰ ਕਛੁ ਅਵਰ ਕਮਾਵਤ। ”” 
- ਗਉਂ ੫. ਸੁਖ ੫, ੭:੧ (269) 
(2) ਧਾਰਨ ਕਰਦਿਆਂ, ਕਮਾਉ'ਦਿਆਂ, ਅਮਲ ਵਿਚ ਲਿਆਉ'ਦਿਆਂ 
“ਸੁਨਤ ਕਮਾਵਤ ਹੋਤ ਉਧਾਰ। ”? 
- ਗਉਂ ੫. ਸੁਖ ੨੪, ੩:੩ (295) 
ਕਰਦੇ, ਹੋਰ ਵੇਖੋ “ਕਮਾਵਦਿਆ” (2) 
“ਕੂੜੁ ਕਪਟੁ ਕਮਾਵਦੜੇ ਜਨਮਹਿ ਸੰਸਾਰਾ। ” 
- ਆਸਾ ੫, ਛੰਤ ੧੩, ੩:੨ (461) 
ਹੋਰ ਰੂਪ: 
ਕਮਾਵਦਾ - 
“ਸੋ ਡਰੈ ਜਿ ਪਾਪ ਕਮਾਵਦਾ ਧਰਮੀ ਵਿਗਸੇਤੁ । ”” 
- ਸਿਰੀ ੪, ਵਾਰ ੫:੩ (84) 


(1) ਕਮਾਈ ਕਰਦਿਆਂ, ਹੋਰ ਵੇਖੋ “ਕਮਾਵਨ?” (1) 
“ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ । ? 
ਨ - ਗੂਜ ੫, ਵਾਰ ੧੭ਸ, ੫, ੧੧ (522) 
(2) ਕਰਦਿਆਂ, ਹੋਰ ਵੇਖੋ “ਕਮਾਵਦੇ” (2) 
“ਪਾਪ ਕਮਾਵਦਿਆ ਤੇਰਾ ਕੋਇ ਨ ਬੇਲੀ ਰਾਮ। ” 
- ਬਿਹਾ ੫, ਛੰਤ ੭, ੧੨ (546) 


ਹੋਰ ਰੂਪ: 
ਕਮਾਵਦੀਆ - 
“ਸੋਹਾਗਣੀ ਕਰਮ ਕਮਾਵਦੀਆ ਸੇਈ ਕਰਮ ਕਰੇਇ। ”” 
- ਸਿਰੀ ੩, ੪੭, ੧:੨ (31) 





1065 


ਕਮਾਵਦੇ ---- (1) ਭੋਗਦੇ 
“ਅਨਦਿਨੁ ਦੁਖ ਕਮਾਵਦੇ ਨਿਤ ਜੋਹੇ ਜਮ ਜਾਲੇ। ”” 
- ਸਿਰੀ ੩, ੪੨, ੩:੨ (30) 
(2) ਕਰਦੇ 
“ਪਾਪੋ ਪਾਪੁ ਕਮਾਵਦੇ ਪਾਪੇ ਪਚਹਿ ਪਚਾਇ। ”? 
- ਸਿਰੀ ੩, ੫੬, ੪੨ (36) 
ਹੋਰ ਰੂਪ: 
ਕਮਾਵਨ - 
“ਤਬ ਇਹੁ ਕਹਾ ਕਮਾਵਨ ਪਰਿਆ ਜਬ ਇਹੁ ਕਛੂ ਨ ਹੋਤਾ। ” (ਕਰਨ ਨੂੰ) 
- ਗਉ ੫, ੧੬੩", ੩:੧ (215) 
(3) ਧਾਰਨ ਕਰਦੇ, ਅਮਲ ਵਿਚ ਲਿਆਉਂਦੇ 
“ਸਤਿਗੁਰ ਕਾ ਭਾਣਾ ਕਮਾਵਦੇ ਬਿਖੁ ਹਉਮੈ ਤਜਿ ਵਿਕਾਰੁ । ? 
- ਸਿਰੀ ੩, ਅਸ ੧੯, ੫:੨ (65) 


(1) ਖਟਣ, ਪ੍ਰਾਪਤ ਕਰਨ 
“ਦੇਸੁ ਕਮਾਵਨ ਧਨ ਜੋਰਨ ਕੀ ਮਨਸਾ ਬੀਚੇ ਨਿਕਸੇ ਸਾਸ। ” 

- ਗੂਜ ੫. ੫. ੨:੧ (496) 
(2) ਕਰਨ ਨੂੰ, ਵੇਖੋ “ਕਮਾਵਦੇ (2) 


(1) ਜਪਨਾ, ਸਿਮਰਨਾ 
“ਹਰਿ ਹਰਿ ਨਾਮੁ ਕਮਾਵਨਾ ਨਾਨਕ ਇਹੁ ਧਨੁ ਸਾਰੁ। ? 
- ਗਉ ੫. ਸੁਖ ੧੯ਸ:੨ (288) 
(2) ਕਰਨਾ 
“ਨਾਨਕ ਪੂਰਬਿ ਲਿਖਿਆ ਕਮਾਵਣਾ ਕੋਇ ਨ ਮੇਟਣਹਾਰੁ । ” 
- ਸੋਰ ੪, ਵਾਰ ੩ਸ, ੩, ੨:੫ (643) 


ਹੋਰ ਰੂਪ: 

ਕਮਾਵਨਿ - 

“ਸਤਿਗੁਰੁ ਆਥੈ ਸੁ ਕਾਰ ਕਮਾਵਨਿ ਸੁ ਜਪੁ ਕਮਾਵਹਿ ਗੁਰਸਿਖਾਂ ਕੀ ਘਾਲ ਸਚਾ 
ਥਾਇ ਪਾਵੈ । ” 


- ਗਉ ੪, ਵਾਰ ੩੩ਸ, ੪, ੨:੩ (317) 


(1) ਕਮਾਈ ਕਰਨ 
“ਕੂੜੁ ਕਮਾਵਨਿ ਦੁਖੁ ਲਾਗੈ ਭਾਰਾ। ” 
- ਮਾਝ ੩, ਅਸ ੧੧, ੭:੨ (116) 
ਹੋਰ ਰੂਪ: 
ਕਮਾਂਵੈ - 
“ਨਾਨਕ ਗੁਰਮੁਖਿ ਸਚੁ ਕਮਾਵੈ ਮਨਮੁਖਿ ਆਵੈ ਜਾਇ। ” (ਕਮਾਉਂਦਾ ਹੈ) 
- ਸਿਰੀ ੪, ਵਾਰ ੧੨ਸ, ੩, ੨੧੧ (87) 
“ਮਨਹਿ ਕਮਾਵੈ ਮੁਖਿ ਹਰਿ ਹਰਿ ਬੋਲੈ। ” (ਹਰਿ ਨਾਮ ਦੀ ਕਮਾਈ) 
- ਗਉ ੫, ੧੧੭, ੨੧ (189) 





1066 


(2) ਕਰਨ, ਵੇਖੋ “ਕਮਾਵਨ” (2) 
ਹੋਰ ਰੂਪ: 
ਕਮਾਵਨੁ - 
“ਜੋ ਕਮਾਵਨੁ ਸੋਈ ਭੋਗ। ” 
- ਰਾਮ ੫, ੧੯, ੧੨ (888) 


ਕਮਾਵਨੇ - 
“ਅਹੰਬੁਧਿ ਕਰਮ ਕਮਾਵਨੇ । ”” 


- ਗਉਂ ੫, ੧੪੨", ੩:੧ (211) 
ਕਮਾਵਾ - 
“ਕਾਰ ਕਮਾਵਾ ਜੇ ਤੁਧੁ ਭਾਵਾ ਜਾ ਤੂੰ ਦੇਹਿ ਦਇਆਲਾ ਜੀਉ। ” 
੍‌੍ - ਮਾਝ ੫, ੪੦, ੨੩ (106) 
“ਪਖਾ ਫੇਰੀ ਪਾਣੀ ਢੋਵਾ ਹਰਿ ਜਨ ਕੈ ਪੀਸਣੁ ਪੀਸਿ ਕਮਾਵਾ। ” (ਸੇਵਾ ਕਰਾਂ) 
- ਸੂਹੀ ੫, ੫੪, ੪:੧ (749) 
ਕਮਾਂਵੈ - 
“ਗੁਰਮੁਖਿ ਕਰਮ ਕਮਾਵੈ ਬਿਗਸੈ ਹਰਿ ਬੈਰਾਗੁ ਅਨੰਦੁ । ” (ਕਰਦਾ ਹੈ) 
- ਸਿਰੀ ੩, ੪੧, ੨:੧ (29) 


(1) ਧਾਰਨ ਕਰਨਾ, ਅਮਲ ਕਰਨਾ 
“ਨਾਨਕੁ ਕਹਤੋ ਇਹੁ ਬੀਚਾਰਾ ਜਿ ਕਮਾਵੈ ਸੁ ਪਾਰ ਗਰਾਮੀ। ” (ਅਮਲ ਕਰੇ) 
- ਗਉ ੫, ੧੬੪, ੪:੧ (216) 
“ਸਤਿਗੁਰ ਪੁਛੇ ਸਚੁ ਸੰਜਮੁ ਕਮਾਵੈ ਹਉਮੈ ਰੋਗੁ ਤਿਸੁ ਜਾਇ। ? (ਧਾਰਨ ਕਰੇ, 
ਗ੍ਰਹਿਣ ਕਰੇ) 
- ਗੂਜ ੩, ਵਾਰ ੧੦ਸ, ੩, ੧:੨ (512) 
(2) ਕਮਾਈ ਕਰੇ, ਵੇਖੋ “ਕਮਾਵਣਿ” (1) 
“ਜੋ ਕਿਛੁ ਕਮਾਵੈ ਸੁ ਥਾਇ ਨ ਪਾਈ। ”” 
- ਗਉਂ ੩, ਅਸ ੨, ੫:੨ (230) 
(3) ਕਰੇ, ਕਰਦਾ ਹੈ, ਵੇਖੋ “ਕਮਾਵਣਿ” (2) 


“ਕਿਤ ਹੀ ਕੰਮਿ ਨ ਛਿਜੀਐ ਜਾ ਹਿਰਦੈ ਸਚਾ ਸੋਇ। ? 

- ਸਿਰੀ ੫, ੭੫, ੨੧੨ (43) 
(2) ਹਿਤ, ਲਾਭ 
“ਤੇਰੈ ਕੰਮਿ ਨ ਤੇਰੈ ਨਾਇ। ”” 

- ਸਿਰੀ ੧, ੩੧, ੨੯੪ (25) 
“4ਅਗੋ ਦੇ ਸਤ ਭਾਉ ਨ ਦਿਚੈ ਪਿਛੋ ਦੇ ਆਖਿਆ ਕੰਮਿ ਨ ਆਂਵੈ। ” (ਕੁਝ 
ਸੁਆਰਦਾ ਨਹੀਂ) 

- ਗਉ ੪, ਵਾਰ ੧੧ਸ, ੪, ੧:੧ (305) 


“ਜੇਹਾ ਧੁਰਿ ਲਿਖਿ ਪਾਇਓਨੁ ਸੇ ਕਰਮ ਕਮਿਤਾ। ”” 
- ਸੂਹੀ ੩, ਵਾਰ ੫੫ (787) 





1067 


ਘਾਟ, ਥੁੜ, ਹੋਰ ਵੇਖੋ “ਕਮੀਆ? 
“ਕਿਛੁ ਨਾਹੀ ਤਾ ਕੈ ਕਮੀ। ? 
- ਗਉਂ ੫, ੧੪੭”, ੨੨ (212) 


- ਆਸਾ ੩, ੪੪, ੧:੨ (362) 


“ਤਿਸੁ ਜਨ ਕਉ ਕਹੁ ਕਾ ਕੀ ਕਮੀਆ।” 

- ਗਉ ੫, ੧੦੨, ੧:੨ (186) 
(ਫਾ. ਕਮੀਨ) ਤੁਛ, ਘਟੀਆ, ਨੀਚ 
“ਮਨ ਕਮੀਨ ਕਮਤਰੀਨ ਤੂ ਦਰੀਆਉ ਖੁਦਾਇਆ। ”” 

- ਮਲਾ ੧, ਵਾਰ ੨੭ਸ, ੧, ੨:੩ (1291) 
ਹੋਰ ਰੂਪ: 
ਕਮੀਨੀ - 
“ਮੇਰੀ ਜਾਤਿ ਕਮੀਨੀ ਪਾਂਤਿ ਕਮੀਨੀ ਓਛੀ ਜਨਮੁ ਹਮਾਰਾ। ? (ਨੀਵੀਂ, ਘਟੀਆ, 
ਤੁਛ) 

- ਸੋਰ ਰਵਿ, ੬, ੫:੧ (659) 
ਕਬੀਰ, ਇਕ ਭਗਤ ਜਿਸ ਦੀ ਬਾਣੀ ਸ੍ਹੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਸੰਕਲਿਤ ਹੈ - 
ਵੇਖੋ “ਕਬੀਰ? 

“ਕਹਿ ਕਮੀਰ ਕੁਲ ਜਾਤਿ ਪਾਂਤਿ ਤਜਿ ਚੀਟੀ ਹੋਇ ਚੁਨਿ ਖਾਈ। ”? 
- ਰਾਮ ਕਬ, ੧੨, ੨੨ (972) 
ਹੋਰ ਰੂਪ: 


ਕੀਮਰੁ - 
“ਦਾਸੁ ਕਮੀਰੁ ਚੜ੍ਹਿਓ ਗੜ੍ ਊਪਰਿ ਰਾਜੁ ਲੀਓ ਅਬਿਨਾਸੀ। ”” 
- ਭੈਰ ਕਬ, ੧੭, ੬੨ (1162) 


- ਸਿਰੀ ੪, ਵਾਰ ੨੦੧੧ (91) 


“ਹਉ ਮੂਰਖੁ ਕਾਰੈ ਲਾਈਆ ਨਾਨਕ ਹਰਿ ਕੰਮੇ। ” (ਕੰਮ ਵਿਚ) 
- ਆਸਾ ੪, ੧੬, ੩੪ (449) 


- ਭੈਰ ਕਬ, ਅਸ ੨, ੪੧ (1163) 





1068 


ਇਕ ਰਾਗ ਜੋ ਹਿੰਡੋਲ ਰਾਗ ਦੇ ਅੱਠ ਪੁੱਤਰਾਂ ਵਚੋ' ਇਕ ਹੈ 
“ਗਾਵਹਿ ਸਰਸ ਬਸੰਤ ਕਮੋਦਾ। ”? 
- ਰਾਗ ੧:੩੨ (1430) 
(1) ਹਥ 
“ਆਪਣੇ ਸੇਵਕ ਕੀ ਪੈਜ ਰਖੀਆ ਦੁਇ ਕਰ ਮਸਤਕਿ ਧਾਰਿ ਜੀਉ। ? 
- ਸਿਰੀ ੧, ਅਸ ੨੮, ੧੬:੩ (72) 
(2) ਕਰਦੇ/ਤਕਦੇ ਹਨ 
“ਦਰਖਤ ਆਬ ਆਸ ਕਰ। ” 
- ਮਾਝ ੧, ਵਾਰ ੧੩ਸ, ੧, ੬੨ (144) 
ਹੋਰ ਰੂਪ: 
ਕਰੰ - 
“ਇਸਨਾਨ ਕਰਹਿ ਪਰਭਾਤਿ ਸੁਧ ਮਨਿ ਗੁਰ ਪੂਜਾ ਬਿਧਿ ਸਹਿਤ ਕਰੰ। ” (ਕਰਦੇ 
ਹਨ) 
- ਸਵ ੪, ਗਯੰ ੪:੩ (1402) 


ਕਰਉ - 
“ਹਰਿ ਕੇ ਜਨ ਸਤਿਗੁਰ ਸਤਪੁਰਖਾ ਬਿਨਉ ਕਰਉ ਗੁਰ ਪਾਸਿ। (ਮੈਂ ਕਰਦਾ ਹਾਂ) 
- ਗੂਜ ੪, ਸੋਦ ੪, ੧੧ (10) 
“ਅਧਿਕ ਬਿਥਾਰ ਕਰਉ ਕਿਸੁ ਕਾਮਿ। ” (ਮੈਂ ਕਿਸ ਕੰਮ ਧਿਆਵਾਂ) 
- ਗਉਂ ੧, ੮, ੩:੨ (153) 
“ਹਉ ਅਨਦਿਨੁ ਹਰਿ ਨਾਮੁ ਕੀਰਤਨੁ ਕਰਉ। ” (ਕਾਰਜ ਕਰਨਾ) 
- ਆਸਾ ੪, ੬੬, ੧":੧ (369) 


ਕਰੰਉ - 
“ਨਾਨਕ ਦਾਸੁ ਸਦਾ ਸੰਗਿ ਸੇਵਕੁ ਤੇਰੀ ਭਗਤਿ ਕਰੰਉ ਲਿਵ ਲਾਏ । ” 
- ਵਡ ੫. ਛੰਤ ੧, ੩:੬ (577) 


ਕਰਉਗੀ - 
“ਮਿਲੈਗਾ ਪ੍ਰੀਤਮੁ ਤਬ ਕਰਉਗੀ ਸੀਗਾਰੋ । ” 
- ਆਸਾ ੧, ੩੪, ੨੧੨ (359) 
ਕਰਈ - 
“ਵਾਟ ਨ ਕਰਈ ਮਾਮਲਾ ਜਾਣੈ ਮਿਹਮਾਣੁ। ? (ਕਰਦਾ) 
- ਮਾਝ ੧, ਵਾਰ ੨੨ਸ, ੨, ੨੩ (148) 
ਕਰਈਆ - 
“ਧੀਆ ਪੂਤ ਛੋਡਿ ਸੰਨਿਆਸੀ ਆਸਾ ਆਸ ਮਨਿ ਬਹਤੁ ਕਰਈਆ। ” 
- ਬਿਲਾ ੪, ੭, ੩੧ (835) 
ਕਰਈਐ - 
“ਹਰਿ ਅੰਤਰਜਾਮੀ ਸਭ ਤੈ ਵਰਤੈ ਜੇਹਾ ਹਰਿ ਕਰਾਏ ਤੇਹਾ ਕੋ ਕਰਈਐ। ” (ਕਰਦਾ 
ਹੈ) 
- ਗੋਂਡ ੪, ੫, ੧:੧, (861) 
ਕਰਸਹ - 





1069 


“ਦੁਸਟ ਸਭਾ ਮਿਲਿ ਮੰਤਰ ਉਪਾਇਆ ਕਰਸਹ ਅਉਧ ਘਨੇਰੀ। ” (ਕਰੀਏ, ਉਮਰ 
ਵੱਡੀ ਕਰੀਏ, ਭਾਵ ਮਾਰ ਦੇਈਏ) 

- ਭੈਰ ਨਾਮ, ੯, ੩:੧ (861) 
ਕਰਸਹਿ - 
“ਮੂਰਖ ਮਨ ਕਾਹੇ ਕਰਸਹਿ ਮਾਣਾ। ” (ਕਰਦਾ ਹੈ) 

- ਮਾਰੂ ੧, ੨, ੧":੧ (989) 


ਕਰਸਨ - 
“ਸਰਨਿ ਗਹੀ ਪੂਰਨ ਅਬਿਨਾਸੀ ਆਨ ਉਪਾਵ ਥਕਿਤ ਨਹੀ ਕਰਸਨ। ”” 
- ਕਾਨ ੫, ੨੯, ੨੧੧ (1303) 
ਕਰਸਨਿ - 
“ਕਰਸਨਿ ਤਖਤਿ ਸਲਾਮੁ ਲਿਖਿਆ ਪਾਵਸੀ। ”” 
- ਮਾਝ ੧, ਵਾਰ ੧੧:੮ (143) 
ਕਰਸਿ - 
“ਚੇਰੀ ਤੂ ਰਾਮੁ ਨ ਕਰਸਿ ਭਤਾਰਾ। ” (ਕਰਦੀ ਭਾਵ ਬਣਾਉ'ਦੀ) 
- ਸੋਰ ਕਬ, ੫, ੧":੧ (655) 
ਕਰਸੀ - 
“ਜੋ ਤਿਸੁ ਭਾਂਵੈ ਸੋਈ ਕਰਸੀ ਹੁਕਮੁ ਨ ਕਰਣਾ ਜਾਈ। ” (ਕਰੇਗਾ) 
- ਜਪੁ ੧, ੨੭:੨੧ (6) 
ਕਰਹ - 
“ਮਿਲਿ ਕੈ ਕਰਹ ਕਹਾਣੀਆ ਸੰਮੁਥ ਕੰਤ ਕੀਆਹ। ” (ਕਰਨ) 
- ਸਿਰੀ ੧, ੧੦, ੧੨ (17) 
ਕਰਹਗੇ - 
“ਹਮ ਕੀਆ ਹਮ ਕਰਹਗੇ ਹਮ ਮੂਰਖ ਗਾਵਾਰਾ। ”” 
ਸਿਰੀ ੩, ੬੪, ੩:੧ (39) 
ਕਰਉ - 
(1) ਕਰਦਾ ਹਾਂ, ਕਾਰਜ ਕਰਨਾ ਵੇਖੋ “ਕਰ? (2) 
(2) ਕਰਮ, ਧਰਤੀ ਨੂੰ ਮਿਣਤੀ ਦੀ ਇਕ ਇਕਾਈ 
“ਕਰਉ ਅਢਾਈ ਧਰਤੀ ਮਾਂਗੀ ਬਾਵਨ ਰੂਪਿ ਬਹਾਨੈ। ” 
-ਪ੍ਰਭਾ ੧, ਅਸ ੪, ੩੧ (1344) 
ਕਰਹਲਾ ---- (1) (ਅ. ਕਰਹਲ) ਊਠ 
“ਮਾਰਵਾੜਿ ਜੈਸੇ ਨੀਰੁ ਬਾਲਹਾ ਬੇਲਿ ਬਾਲਹਾ ਕਰਹਲਾ। ”” 
- ਧਨਾ ਨਾਮ, ੩, ੧੧ (693) 
ਹੋਰ ਰੂਪ: 


ਕਰਹਲੁ - 
“ਹਉ ਹਰਿ ਬਿਨੁ ਖਿਨੁ ਪਲੁ ਰਹਿ ਨ ਸਕਉ ਜੈਸੇ ਕਰਹਲੁ ਬੇਲਿ ਰੀਝਾਈ। ”” 
- ਆਸਾ ੪, ੬੭, ੧੨ (369) 
(2) ਊਠ ਬਿਰਤੀ ਵਾਲੇ, ਭਰ ਮਨ/ਭਟਕਨ ਵਿਚ ਰੁਝਿਆ ਫਸਿਆ 
“ਮਨ ਕਰਹਲਾ ਸਤਿਗੁਰੁ ਪੁਰਖੁ ਧਿਆਇ। ” 





1070 


- ਗਉਂ ੪, ੧, ੧":੧ (234) 
ਹੋਰ ਰੂਪ: 
ਕਰਹਲੇ 


ਵਾ ਮਨ ਪਰਦੇਸੀਆ ਕਿਉ ਮਿਲੀਐ ਹਰਿ ਮਾਇ। ”? 
- ਗਉਂ ੪, ੧, ੧੧ (234) 


ਕਰਦੇ 
“ਅਸੰਖ ਨਿੰਦਕ ਸਿਰਿ ਕਰਹਿ ਭਾਰੁ । ? (“ਕਹਰਿ ਭਾਰੁ” ਭਾਰ ਚੁਕਦੇ ਹਨ) 
= ਜਪੁ ੧, ੧੮੭੮ (4) 
“ਪਆਖਹਿ ਪੜੇ ਕਰਹਿ ਵਖਿਆਣ। ”” (ਕਰਦਾ ਹੈ) 
- ਜਪੁ ੧, ੨੬:੧੨ (5) 
ਕਰਹਿਗਾ - 
“ਮਨ ਕਿਉ ਬੈਰਾਗੁ ਕਰਹਿਗਾ ਸਤਿਗੁਰੁ ਮੇਰਾ ਪੂਰਾ। ” 
- ਆਸਾ ੫, ੧੭, ੧੯੧ (375) 
ਕਰਹਿਗੇ - 
“ਸਰਪਰ ਗਵਨੁ ਕਰਹਿਗੇ ਬਪੁਰੇ। ” (ਕਰਨਗੇ) 
- ਗਉਂ ੫, ਅਸ ੪, ੧:੪ (237) 
ਕਰਹੀ - 
“ਕਾਮੁ ਨ ਕਰਹੀ ਆਪਣਾ ਫਿਰਹਿ ਅਵਤਾ ਲੋਇ। ”” 
- ਗਉ ੫. ਵਾਰ ੧੧ਸ, ੫. ੧:੧ (320) 
ਕਰਹੁ - 
“ਵਣਜੁ ਕਰਹੁ ਵਣਜਾਰਿਹੋ ਵਖਰੁ ਲੇਹੁ ਸਮਾਲਿ। (ਕਰੋ) 
- ਸਿਰੀ ੧, ੨੩, ੧:੧ (22) 
“ਹਰਿ ਜੀਉ ਤਿਨ ਕਾ ਦਰਸਨੁ ਨਾ ਕਰਹੁ ਪਾਪਿਸਟ ਹਤਿਆਰੀ। ” (ਕਰਾਵਉ) 
- ਸੋਰ ੪, ਵਾਰ ੨੩੨ (651) 
ਕਰਹੁਗੇ - 
“ਅਬ ਕਹਾ ਕਰਹੁਗੇ ਐਸੀ। ” (ਕਰੇਗਾ) 
- ਸੋਰ ਰਵਿ, ੨, ੧੨ (658) 


“ਖਾਥੇ ਪੀਰ ਸਰੀਰਿ ਜਲਨਿ ਹੈ ਕਰਕ ਕਰੇਜੇ ਮਾਹੀ। ? 
- ਸੋਰ ਭੀਖ, ੧, ੨:੧ (659) 
“ਭੋਲਾ ਵੈਦੁ ਨ ਜਾਣਈ ਕਰਕ ਕਲੇਜੇ ਮਾਹਿ। ” (ਪੀੜ, ਦੁੱਖ) 
- ਮਲਾ ੧, ਵਾਰ ੩ਸ, ੧, ੧:੨ (1279) 


ਕਰਕਰਾ ---- ਖਸਤਾ; ਪੇਠੇ ਦਾ ਕੜਾਹ (ਮਹਾਨਕੋਸ਼) 


“ਭਾਤੁ ਪਹਿਤਿ ਅਰੁ ਲਾਪਸੀ ਕਰਕਰਾ ਕਾਸਾਰੁ । ” 
- ਆਸਾ ਕਬ, ੧੪, ੪੧ (479) 


ਮੁਰਦਾਰ, ਪਿੰਜਰ, ਵੇਖੋ “ਕਰੰਗਿ? 
“ਬਗੁਲਾ ਕਾਗ ਨੀਚ ਕੀ ਸੰਗਤਿ ਜਾਇ ਕਰੰਗ ਬਿਖੂ ਮੁਖਿ ਲਾਈਐ। ” 





1071 


- ਰਾਮ ੪, ੪, ੪:੧ (881) 


(ਫਾ. - ਕਾਰਗਾਹ, ਕੰਮ ਕਰਨ ਦਾ ਸਥਾਨ) ਖਡੀ, ਜੁਲਾਹੇ ਦੀ ਕੰਘ ਜਿਸ ਵਿਚ ਉਹ 
ਆਪਣੀ ਤਾਂਣੀ ਫਸਾਂਦਾ ਹੈ। 
“ਧਰਨਿ ਅਕਾਸ ਕੀ ਕਰਗਹ ਬਨਾਈ। ” 

- ਆਸਾ ਕਬ, ੩੬, ੨੧ (484) 


ਮੋਏ ਪਸ਼ੂਆਂ ਦਾ ਪਿੰਜਰ, ਮੁਰਦਾਰ 
“ਲੋਭ ਲਹਰਿ ਸੁਆਨ ਕੀ ਸੰਗਤਿ ਬਿਖੁ ਮਾਇਆ ਕਰੰਗਿ ਲਗਾਵੈਗੋ । ? 
- ਕਾਨ ੪, ਅਸ ੬, ੭੨ (1312) 

ਹੋਰ ਰੂਪ: 
ਕਰੰਗੀ - 
“ਸਿਫਤਿ ਸਲਾਹਣੁ ਛਡਿ ਕੈ ਕਰੰਗੀ ਲਗਾ ਹੰਸੁ । (ਹੱਡੀਆਂ ਦੇ ਪਿੰਜਰ ਵਿਚ ਲੱਗਾ 
ਭਾਵ ਮੁਰਦੇ ਖਾਣ ਵਿਚ ਲੱਗਾ) 

- ਸੂਹੀ ੩, ਵਾਰ ੧੬ਸ, ੧, ੨:੨ (790) 
ਕਰੰਗੁ - 
“ਕਾਗਾ ਕਰੰਗੁ ਢੰਢੋਲਿਆ ਸਗਲਾ ਖਾਇਆ ਮਾਸੁ । ? 


- ਸਲੋ ਫਰ, ੯੧੧ (1382) 


ਕੜਛੀ, ਸਬਜ਼ੀ ਆਦਿ ਬਣਾਨ ਅਥਵਾ ਪਰੋਸਨ ਲਈ ਵਰਤਿਆ ਜਾਂਦਾ ਸਾਧਨ 
““ਜੂਠੀ ਕਰਛੀ ਪਰੋਸਨ ਲਾਗਾ ਜੂਠੇ ਹੀ ਬੈਠਿ ਖਾਇਆ। ” 


- ਬਸੰ ਕਬ, ੭, ੩੨ (1195) 


““ਹਮਰੈ ਮਸਤਕਿ ਦਾਗੁ ਦਗਾਨਾ ਹਮ ਕਰਜ ਗੁਰੂ ਬਹੁ ਸਾਢੇ । ” 

- ਗਉਂ ੪, ੫੯, ੨:੧ (171) 
“ਜਿਤਨੇ ਕਰਜ ਕਰਜ ਕੇ ਮੰਗੀਏ ਕਰਿ ਸੇਵਕ ਪਗਿ ਲਗਿ ਵਾਰੇ। ? (ਭਾਵ “ਪਾਪਾਂ? 
ਰੂਪੀ ਕਰਜ਼ ਤੇ ਕਰਜ਼ ਮੰਗਨ ਵਾਲੇ ਭਾਵ ਜਮਦੂਤ) 

- ਨਟ ੪, ਅਸ ੨, ੭੩੨ (981) 

ਹੋਰ ਰੂਪ: 
ਕਰਜੁ - 
“ਕਰਜੁ ਉਤਾਰਿਆ ਸਤਿਗੁਰੂ ਕਰਿ ਆਹਰੁ ਆਪ। ” (ਜੁੰਮੇਵਾਰੀ) 

- ਬਿਲਾ ੫, ੬੨, ੧੨ (816) 


(1) (ਸੰ.) ਕਾਰਜ 
“ਸਭੁ ਕਿਛੁ ਵਸਗਤਿ ਸਾਹਿੰਬੈ ਆਪੇ ਕਰਣ ਕਰੇਵ। ? 
- ਸਿਰੀ ੫, ੭੫, ੩੩ (44) 
“ਕੁਦਰਤਿ ਕਾਦਰ ਕਰਣ ਕਰੀਮਾ। ”” 
.ਬਖਸ਼ਿੰਦ, (ਕਰੀਮਾਂ) ਦੇ ਕਾਰਜ (ਜਗਤ) ਨੂੰ 
- ਮਾਰੂ ੫, ਸੋਲਾ ੧੨, ੧੫:੧ (1084) 
(2) ਕੀਰਣੇ, ਦੁਖ ਦੀ ਪੁਕਾਰ, ਵਿਰਲਾਪ 





1072 


“ਜਿਉ ਜਲਿ ਥੋੜੈ ਮਛੁਲੀ ਕਰਣ ਪਲਾਵ ਕਰੇਇ। ” 
- ਸਿਰੀ ੧, ਅਸ ੫, ੨:੨ (56) 
“ਮਨਮੁਖ ਕਰਣ ਪਲਾਵ ਕਰਿ ਭਰਮੇ ਸਭਿ ਅਉਖਧ ਦਾਰੂ ਲਾਇ ਜੀਉ। ” 
- ਆਸਾ ੪, ਛੰਤ ੧੩, ੨੪ (447) 
“ਕਰਣ ਪਲਾਹ ਕਰੇ ਬਹੁਤੇਰੇ ਸਾ ਧਨ ਮਹਲੁ ਨ ਪਾਵੈ। ” (ਵਿਰਲਾਪ ਕਰੇ) 
- ਤਿਲੰ ੧, ੪, ੨੨ (722) 
“ਕਰਣ ਪਲਾਹ ਕਰਹਿ ਸਿਵ ਦੇਵ। ? (ਤਰਲੇ ਲੈਦੇ ਹਨ) 
- ਗੋਂਡ ੫, ੧੭, ੩:੧ (867) 
“ਕਰਣ ਪਲਾਵ ਕਰੇ ਨਹੀ ਪਾਵੈ ਇਤ ਉਤ ਢੂਢਤ ਥਾਕਿ ਪਰੇ । ” (ਤਰਲੇ ਮਿੰਨਤਾਂ 
ਕਰਕੇ) 
- ਮਾਰੂ ੧, ਅਸ ੮, ੪੧ (1014) 
(3) ਕਰਨ ਵਾਲਾ, ਕਾਰਜ ਦਾ ਕਰਤਾ, ਕਰਨਹਾਰ, ਹੋਰ ਵੇਖੋ “ਕਰਣੰ ” (2) 
“ਦੀਨ ਦਰਦ ਨਿਵਾਰਿ ਤਾਰਣ ਦਇਆਲ ਕਿਰਪਾ ਕਰਣ। ”” 
- ਗੂਜ ੫, ੨੬, ੨੧ (502) 
“ਤੂ ਹੋਰਤੁ ਉਪਾਇ ਨ ਲਭਹੀ ਅਬਿਨਾਸੀ ਸ੍ਰਿਸਟਿ ਕਰਣ। ” (ਕਰਨਾ, ਬਨਾਣ 
ਵਾਲਾ ਕਰਤਾ) 
- ਮਾਰੂ ੫, ਵਾਰ ੨:੮ (1095) 
(4) (ਅ. ਕਰਨ) ਵਹਿਦ, ਇਕੋ ਇਕ (ਮਹਾਨਕੋਸ਼) 
“ਕਰਣ ਕਰੀਮ ਨ ਜਾਤੋ ਕਰਤਾ ਤਿਲ ਪੀੜੇ ਜਿਉ ਘਾਣੀਆ। ” 
- ਮਾਰੂ ੫, ਅਸ ੮, ੩:੩ (1020) 


(1) ਕਰਦੇ ਹਨ 
“ਕੁਟੰਬ ਜਤਨ ਕਰਣੰ ਮਾਇਆ ਅਨੇਕ ਉਦਮਹ । ”” 
- ਜੈਤ ੫, ਵਾਰ ੪ਸ, ੫, ੧:੧ (706) 
“ਭਾਵੀ ਉਦੋਤ ਕਰਣੰ ਹਰਿ ਰਮਣੰ ਸੰਜੋਗ ਪੁਰਨਹ। ? (ਪ੍ਰਗਟ ਹੋਣਾ) 
__ - ਜੈਤ ੫, ਵਾਰ ੧ਪਸ, ੫, ੧੧ (709) 
(2) ਕਾਰਜ ਕਰਨ ਵਾਲਾ, ਕਾਰਜ ਕਰਤਾ 
'“ਅਵਲੋਕ੍ਹਾ ਬ੍ਹਮੁ ਭਰਮੁ ਸਭੁ ਛੁਟਕ੍ਰਾ ਦਿਬ੍ਹ ਦਿਸ ਕਾਰਣ ਕਰਣ । ” 
- ਸਵ ੪, ਗਯੰ ੩:੫ (1402) 


ਹੋਰ ਰੂਪ: 


ਕਰਣਹਾਰ - 
“ਰਾਖਿ ਲੇਹੁ ਪਰ੍ਭੁ ਕਰਣਹਾਰ ਜੀਅ ਜੰਤ ਕਰਿ ਦਇਆ। ” 
- ਸਿਰੀ ੫, ੮੪, ੪੯੧ (47) 
ਕਰਣਹਾਰੰ - 
“ਹਰਿ ਕਰਣਹਾਰੰ ਨਮਸਕਾਰੰ ਸਰਣਿ ਨਾਨਕ ਜਗਦੀਸੂਰਹ। ” 
- ਸਸ ੫, ੫੫:੩ (1358) 
ਕਰਣਹਾਰਾ - 
“ਸੰਗਿ ਦੇਖੈ ਕਰਣਹਾਰਾ ਕਾਇ ਪਾਪੁ ਕਮਾਈਐ। ”? 
- ਆਸਾ ੫, ਛੰਤ ੧੩, ੧:੩ (461) 
ਕਰਣਹਾਰਿ - 





1073 


“ਕਰਣਹਾਰਿ ਖਿਨ ਭੀਤਰਿ ਕਰਿਆ। ” 

- ਮਾਝ ੫, ੩੦, ੪:੨ (103) 
ਕਰਣਹਾਰੁ - 
“ਸਚੁ ਕਰਤਾ ਸਚੁ ਕਰਣਹਾਰੁ ਸਚੁ ਸਾਹਿਬੁ ਸਚੁ ਟੇਕ । ” 

- ਸਿਰੀ ੫, ੯੮, ੪:੧(52) 
“ਕੀਤੇ ਕਉ ਮੇਰੈ ਸੰਮਾਨੈ ਕਰਣਹਾਰੁ ੜਿਣੁ ਜਾਨੈ। ” (ਪ੍ਰਭੁ, ਪਰਮਾਤਮਾ) 

- ਸੋਰ ੫, ੧੮, ੨:੧ (613) 
ਕਰਣਕਾਰਣ - 
“ਸੰਤ ਪ੍ਰਸਾਦਿ ਬੈਦ ਨਾਰਾਇਣ ਕਰਣ- ਕਾਰਣ ਪ੍ਰਭ ਏਕ। ”” 

- ਟੋਡੀ ੫, ੧੩, ੨:੧ (714) 
ਕਰਣਕਾਰਣੁ - 
“ਕਰਣਕਾਰਣੁ ਚਿਤਿ ਨ ਆਵੈ ਦੇ ਕਰਿ ਰਾਖੈ ਹਾਥ। ? 

- ਮਾਰੂ ੫, ੩੦, ੧“:੨ (1007) 


ਕਰਣਜੋਗੁ - 
“ਤੂ ਆਪੇ ਕਰਤਾ ਕਰਣਜੋਗੁ । ” 


- ਬਸੰ ੧, 2, ੭੧ (1190) 


ਕਰਣਪਲਾਹ -- ਓਹ ਰੋਣੇ ਜੋ ਰੋਣ ਵਾਲੇ ਲਈ ਕਰੁਣਾ ਉਪਜਾਣ, ਕੀਰਨੇ 
“ਕਰਣਪਲਾਹ ਮਿਟਹਿ ਬਿਲਲਾਟਾ । ”” 
- ਮਾਰੂ ੫, ੧੯, ੧:੯ (1004) 


(1) ਕਰਨੀ, ਕੀਤਾ ਕੰਮ/ਕਾਰਜ 
“ਕਰਿ ਕਰਿ ਕਰਣਾ ਲਿਖਿ ਲੈ ਜਾਹੁ । ” 
- ਜਪੁ ੧, ੨੦੮ (4) 
“ਤੁਧੁ ਆਪੇ ਕਾਰਣੁ ਆਪੇ ਕਰਣਾ। ” (ਕਾਰਜ) 
- ਵਡ ੫. ੮, ੨੯੧ (564) 
“ਮੂਰਖ ਕੇ ਕਿਆ ਲਖਣ ਹੈ ਕਿਆ ਮੂਰਖ ਕਾ ਕਰਣਾ। ” (ਕਰਨੀ) 
- ਰਾਮ ੩, ਵਾਰ ੧੩ਸ, ੩, ੧੨ (953) 
(2) ਕੀਤਾ, ਦਿਤਾ 
“ਜੋ ਤਿਸੁ ਭਾਵੈ ਸੋਈ ਕਰਸੀ ਹੁਕਮੁ ਨ ਕਰਣਾ ਜਾਈ। ”” 
- ਜਪੁ ੧, ੨੭:੨੧ (6) 
“ਕਹਿਆ ਕਰਣਾ ਦਿਤਾ ਲੈਣਾ। ” (ਕਰੀਦਾ ਹੈ) 
- ਮਾਝ ੫, ੧੪, ੧੧ (98) 
“ਦਿਨਸੁ ਰੈਣਿ ਜਿਉ ਤੁਧੁ ਧਿਆਈ ਏਹੁ ਦਾਨੁ ਮੋਹਿ ਕਰਣਾ ਜੀਉ। ” (ਕਰਿਆ ਜੇ) 
- ਮਾਝ ੫, ੧੯, ੧੩ (100) 
“ਜਿਸੁ ਕਿਛੁ ਕਰਣਾ ਸੁ ਹਮਰਾ ਮੀਤ। ” (ਜਿਸ ਨੇ ਕੁਝ ਕੀਤਾ ਭਾਵ ਸ੍ਰਿਸ਼ਟੀ ਦੀ 
ਰਚਨਾ ਕੀਤੀ ਹੈ) 
- ਗਉ ੫, ੧੦੯, ੧":੨ (187) 
“ਦੁਖੁ ਸੁਖੁ ਸਮ ਕਰਣਾ ਸੋਗ ਬਿਓਗੀ। ” (ਸਮਝਣਾ) 
- ਰਾਮ ੧, ੧੧, ੩੦੨ (879) 
“ਸਾਹਿਬ ਕਾ ਹੁਕਮੁ ਨ ਕਰਣਾ ਜਾਈ। ” (ਅਮਲ ਵਿਚ ਨਹੀ' ਲਿਆਦਾ ਜਾ ਸਕਦਾ) 





1074 


- ਮਾਰੂ ੧, ੬, ੧੨ (991) 
“ਜੋ ਤੁਧੁ ਕਰਣਾ ਸੋ ਕਰਿ ਪਾਇਆ। ” (ਦਿਤਾ, ਤੇਰਾ ਹੁਕਮ ਸੀ) 
- ਮਾਰੂ ੩, ਸਲੋ ੨੦, ੧:੧ (1063) 
“ਜੋ ਕਿਛੁ ਕਰਣਾ ਸੁ ਤੇਰੈ ਪਾਸਿ। (ਬੇਨਤੀ ਕਰਨੀ) 
- ਭੈਰ ੧, ੧, ੨:੧ (1125) 
(3) ਰਚਨਾ, ਸ੍ਰਿਸ਼ਟੀ 
“ਨਾਨਕ ਕਰਣਾ ਜਿਨਿ ਕੀਆ ਸੋਈ ਸਾਰ ਕਰੇਇ। ” 
- ਗਉ ੧, ੧੮, ੪:੧ (157) 
“ਕਰਤਾ ਕਰਣਾ ਕਰਤਾ ਜਾਣਾ। ” (ਰਚਨਹਾਰ ਤੇ ਉਹ ਦੀ ਰਚਨਾ ਨੂੰ ਕਰਤਾ ਹੀ 
ਜਾਣਿਆ ਹੈ) 
- ਗਉ ੧, ਅਸ ੧, ੭:੪ (221) 
“ਆਆਪੇ ਹੀ ਕਰਣਾ ਕੀਓ ਕਲ ਆਪੇ ਹੀ ਤੈ ਧਾਰੀਐ। ” 
- ਆਸਾ ੧, ਵਾਰ ੨੦੪੧ (473) 
(ਭਾਸ਼ਾ ਵਿਭਾਗ ਕੋਸ਼ ਇਸ ਦੇ ਅਰਥ “ਕਾਰਣ” ਕਰਦਾ ਹੈ) 
(1) ਕਾਰਜ ਦੀ ਕਿਰਿਆ 
“ਨੀਲੀ ਸਿਆਹੀ ਕਦਾ ਕਰਣੀ ਪਹਿਰਣੁ ਪੈਰ ਧਿਆਨੁ। ? (ਕਟ ਦੇਣੀ) 
- ਸਿਰੀ ੧, ੭, ੨੨ (16) 
“ਜੇਹੀ ਸੇਵ ਕਰਾਈਐ ਕਰਣੀ ਭੀ ਸਾਈ। ” 
- ਆਸਾ ੧, ਅਸ ੧੮, ੭:੧ (421) 
“ਜਿਨਿ ਕਰਤੇ ਕਰਣਾ ਕੀਆ ਚਿੰਤਾ ਭਿ ਕਰਣੀ ਤਾਹ। ? 
- ਆਸਾ ੧, ਵਾਰ ਦਸ, ੧, ੧:੬ (467) 
(2) ਕਰਮ, ਕੰਮ 
“ਸਚੁ ਕਰਣੀ ਦੇ ਪਾਈਐ ਦਰੁ ਘਰੁ ਮਹਲੁ ਪਿਆਰਿ। ”? 
- ਸਿਰੀ ੧, ੧੨, ੨:੨ (18) 
“ਜਹ ਕਰਣੀ ਤਹ ਪੂਰੀ ਮਤਿ। ” (ਚੰਗੇ ਕਰਮ। “ਭਾਸ਼ਾ ਵਿਭਾਗ ਕੋਸ਼” ਇਸ ਦੇ 
ਅਰਥ “ਘਾਲ”, ਮਿਹਨਤ, ਕਮਾਈ ਕਰਦਾ ਹੈ) 
- ਸਿਰੀ ੧, ੩੦, ੩:੩ (25) 


ਹੋਰ ਰੂਪ: 

ਕਰਣੀਕਰੁ - 

“ਆਪੇ ਮਛੁ ਕਛੁ ਕਰਣੀਕਰੁ ਤੇਰਾ ਰੂਪੁ ਨ ਲਖਣਾ ਜਾਈ ਹੇ। ” (ਕੰਮ/ਕਰਮ ਕਰਨ 
ਵਾਲਾ, ਕਰਣ ਕਾਰਣ) 


- ਮਾਰੂ ੧, ਸੋਲਾ ੧, ੬:੩ (1020) 
(3) (ਸੰ.) ਆਚਰਣ 
“ਗੁਰਮੁਖਿ ਕਰਣੀ ਕਾਰ ਕਮਾਵੈ । ”” 
- ਗਉਂ ੩, ੨੫, ੩:੧ (159) 
(4) ਕਰਨ ਯੋਗ 
“ਕਰਣੀ ਕਾਰ ਧੁਰਹੁ ਫੁਰਮਾਈ। ” 
- ਆਸਾ ੩, ੪੬, ੨੧ (363) 





1075 


(“ਸ਼ਬਦਾਰਥ” ਇਥੇ “ਕਰਣੀ” ਦੇ ਅਰਥ “ਕਰਨ” ਦੇ ਕਰਦਾ ਹੈ, ਗੁਰਮੁੱਖਾ ਨੇ ਧੁਰੋੱ 
ਫੁਰਮਾਈ' “ਕਾਰ” ਕਰਨੀ ਹੈ) 
“ਗੁਰਮੁਖਿ ਕਰਣੀ ਕਾਰ ਕਮਾਵੈ । ”” 


- ਧਨਾ ੩, ੬, ੨੧ (665) 


“ਆਪਣੀ ਕੁਦਰਤਿ ਆਪੇ ਜਾਣੈ ਆਪੇ ਕਰਣੁ ਕਰੇਇ। ”? 
- ਸਿਰੀ ੧, ਅਸ ੧, ੪੨ (53) 
(2) ਕੀਤਾ 
“ਜੋ ਤੂੰ ਕਰਾਵਹਿ ਸੋ ਕਰੀ ਪਿਆਰੇ ਅਵਰੁ ਕਿਛੁ ਕਰਣੁ ਨ ਜਾਇ। ” 
- ਆਸਾ ੫, ਬਿਰ ੩, ੪:੧ (432) 


“ਓਥੈ ਅੰਮ੍ਰਿਤੁ ਵੰਡੀਐ ਸੁਖੀਆ ਹਰਿ ਕਰਣੇ। ”! (ਕਰਦਾ ਹੈ) 
- ਗਉਂ ੫. ਵਾਰ ੯:੧ (320) 


“ਸਚੇ ਤੇਰੇ ਕਰਣੇ ਸਰਬ ਬੀਚਾਰ । 
- ਆਸਾ ੧, ਵਾਰ ੨ਸ, ੧, ੧:੩ (463) 


- ਜਪੁ ੧, ੧੬੧੬ (3) 


- ਸਿਰੀ ੩, ੬੪, ੩:੨ (39) 


- ਭੈਰ ੫, ੪੫, ੩੩ (1149) 


ਕਰਣੈਹਾਰਾ - 
“ਕਿਆ ਕਿਛੁ ਕਰੈ ਕਿ ਕਰਕੈਹਾਰਾ ਕਿਆ ਇਸੁ ਹਾਥਿ ਬਿਚਾਰੇ। ” (ਕਰ ਸਕਦਾ 
ਹੈ) 
- ਗਉ ੫. ੧੬੫, ੧":੧ (216) 
“ਬਿਨਵੰਤਿ ਨਾਨਕ ਸਦਾ ਭਜੀਐ ਪੁਭੁ ਏਕੁ ਕਰਣੈਹਾਰਾ। ? 
- ਆਸਾ ੫, ਛੰਤ ੧੩, ੨:੬ (461) 





1076 


“ਕਰਣੈਹਾਰਾ ਬੂਝਹੁ ਰੇ। ” (ਕਰਨ ਵਾਲਾ, ਭਾਵ ਪ੍ਰਭੂ) 
- ਮਾਰੂ ੫. ੧੭, ੧":੧ (1003) 
“ਕਾਇਆ ਪਾੜ਼ ਪ੍ਰਭੁ ਕਰਫੈਹਾਰਾ। ” (ਬਣਾਨ ਵਾਲਾ) 
- ਮਾਰੂ ੫, ਸੋਲਾ ੯, ੧੫:੧ (1081) 
ਕਰਣੈਹਾਰਿ - 
“ਹਰਿ ਕਾ ਮੰਦਰੁ ਸੋਹਣਾ ਕੀਆ ਕਰਫੈਹਾਰਿ। ? 
- ਸਿਰੀ ੧, ਅਸ ੭, ੨੧ (57) 
ਹੋਰ ਰੂਪ: 
ਕਰਣੈਹਾਰੁ - 
“ਗੁਰੁ ਪਰਮੇਸਰੁ ਕਰਫੈਹਾਰੁ। ” (ਕਰਨ ਵਾਲਾ) 
- ਸੂਹੀ ੫, ੨੨, ੧੨੧ (741) 


““ਕਰਣੈਹਾਰੁ ਰਿਦੇ ਮਹਿ ਧਾਰੁ । ” (ਭਾਵ ਪ੍ਰਭੂ) 


- ਗਉਂ ੫, ੧੪੯, ੩:੨ (196) 
ਕਰਣੈਹਾਰੇ - 
“ਪਰੇਤਹੁ ਕੀਤੋਨੁ ਦੇਵਤਾ ਤਿਨਿ ਕਰੜੈਹਾਰੇ । ” 
- ਗਉ ੫, ਵਾਰ ੨੦ਸ, ੫, ੨:੧ (323) 
ਕਰਣੈਹਾਰੋ ਕੋ - 
“ਆਵਾ ਗਵਣੁ ਸਿਰਜਿਆ ਤੂ ਥਿਰੁ ਕਰਣੈਹਾਰੋ। ” 
- ਵਡ ੧, ਅਲਾ ੩, ੩:੧ (580) 
ਕਰਣੈਜੋਗਾ ਦੱਤ 
“ਨਾ ਕੋਈ ਕਰੇ ਨ ਕਰਕੈਜੋਗਾ। ” (ਕਰਨ ਦੇ ਸਮਰਥ) 
- ਮਾਰੂ ੩, ਸੋਲਾ ੫, ੧੦:੧ (1048) 
ਕਰਣੈਜੋਗ ਗੁ - 
“ਓਹੁ ਅਪਰੰਪਰੁ ਕਰਫੈਜੋਗੁ । ” (ਕਰਨ ਦੇ ਸਮਰਥ) 
- ਬਿਲਾ ੧, ਥਿਤੀ ੧੧:੬ (840) 


(ਜੋ ਕਰਨਾ ਸੀ) 
“ਕਰਣੋ ਹੁਤੋ ਸੁ ਨ ਕੀਓ ਪਰਿਓ ਲੋਭ ਕੈ ਫੰਧ। ” 
- ਸਲੋ ੯, ੩੬੧ (1428) 
(1) ਕਰਦਾ, ਕਰਦਿਆਂ 
“ਨਿਕੁਟੀ ਦੇਹ ਦੇਖਿ ਧੁਨਿ ਉਪਜੈ ਮਾਨ ਕਰਤ ਨਹੀ ਬੂਝੈ । ” 
__= ਸਿਰੀ ਬੇਣੀ, ੧, ੫੧ (93) 
“ਅਨਿਕ ਬਿਲਾਸ ਕਰਤ ਮਨ ਮੋਹਨ ਪੂਰਨ ਹੋਤ ਨ ਕਾਮਾ। ” (ਕਰਦਾ ਹੈ) 
- ਗਉਂ ੫, ੧੬੨", ੩:੧ (215) 
“ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ” (ਇਉ ਕਰਦਿਆਂ) 
- ਆਸਾ ੧, ਵਾਰ ੧ਸ, ੧, ੧੨ (463) 
“ਦੁਖ ਸੁਖ ਕਰਤ ਮਹਾ ਕਭੂਮਿ ਬੂਡੋ ਅਨਿਕ ਜੋਨਿ ਭਰਮਈਹੈ। ” (ਕਰਦੇ ਭਾਵ 
ਭੋਗਦੇ) 
- ਗੂਜ ਕਬ, ੧, ੩:੧ (524) 





1077 


“ਭਰਣ ਪੋਖਣ ਕਰੰਤ ਜੀਆ ਬਿਸ੍ਾਮ ਛਾਦਨ ਦੇਵੰਤ ਦਾਨੰ। ” 

- ਸਸ ੫, ੨੩੯੧ (1356) 
(2) ਕਰਨ ਵਾਲਾ, ਕਰਤਾ 
“ਹੇ ਗੋਬਿੰਦ ਕਰਤ ਮਾਇਆ ਨਾਨਕ ਪਤਿਤ ਉਧਾਰਣ ਸਾਧ ਸੰਗਮਹ। ”? 

- ਸਸ ੫, ੧੬:੪ (1355) 
(3) ਕਰਮ - 
“ਨਾਨਾ ਕਰਤ ਨ ਛੂਟੀਐ ਵਿਣੁ ਗੁਣ ਜਮ ਪੁਰਿ ਜਾਹਿ।” 

- ਰਾਮ ੧, ਓਅੰ ੩੭੧ (934) 

ਕਰਨ ਵਾਲੇ, ਨਵੀ ਚੀਜ ਪੈਦਾ ਕਰਨ ਵਾਲੇ ਨਵੇ ਕੰਮ ਕਰਨ ਵਾਲੇ 
“ਕਰਤਨ ਮਹਿ ਤੂੰ ਕਰਤਾ ਕਹੀਅਹਿ ਆਚਾਰਨ ਮਹਿ ਆਚਾਰੀ। ” 


- ਗੂਜ ੫, ਅਸ ੧, ੪੧ (507) 


(1) ਕੰਮ 
“ਅਪਣੇ ਕਰਤਬ ਆਪੇ ਜਾਣਹਿ ਆਪੇ ਤੁਧੁ ਸਮਾਲੀਐ ਜੀਉ। ”? 

- ਮਾਝ ੫, ੨੮, ੩:੩ (102) 
“ਮੀਤ ਕੇ ਕਰਤਬ ਕੁਸਲ ਸਮਾਨਾ । ” 

- ਗਉ ੫, ੧੦੯, ੧੨ (187) 
(2) ਕੰਮ ਕਾਜ 
“ਕਰਤਬ ਸਭਿ ਸਵਾਰੇ । 

- ਸੋਰ ੫, ੭੩, ੨੧ (627) 
(3) ਕੌਤਕ 
“ਜਾ ਕੇ ਕਰਤਬ ਲਖੇ ਨ ਜਾਹਿ। ? 

- ਭੈਰ ੫, ੩੨, ੨:੧ (1144) 


ਹੋਰ ਰੂਪ: 
ਕਰਤਬਾ - 
“ਰੰਗ ਪਰੰਗ ਅਨੇਕ ਨ ਜਾਪਨਿ੍‌ ਕਰਤਬਾ। ”? 


- ਰਾਮ ੫, ਵਾਰ ੧੮:੨ (965) 
(4) ਕਰਨ ਵਾਲਾ, ਰਚਨ/ਸਿਰਜਨ ਵਾਲਾ 
“ਸਰਬ ਕਰਤਬ ਮਮੰ ਕਰਤਾ ਨਾਨਕ ਲੇਪ ਛੇਪ ਨ ਲਿਪੁਤੇ । ” 
- ਸਸ ੫, ੩੮੨ (1357) 
(ਮਹਾਨਕੋਸ਼ ਇਸ ਦੇ ਅਰਥ “ਕਰਨ ਯੋਗ ਕੰਮ” ਕਰਦਾ ਹੈ) 
ਕਰਤਲ ---- ਹੱਥ ਦੀ ਤਲੀ 
“ਸਭ ਨਿਧਾਨ ਦਸ ਅਸਟ ਸਿਧਾਨ ਠਾਕੁਰ ਕਰਤਲ ਧਰਿਆ। ” (ਮੁੱਠ ਵਿੱਚ) 


- ਗੂਜ ੫, ਸੋਦ ੫, ੪:੧ (10) 


(1) ਬਣਾਨ ਵਾਲਾ, ਸਿਰਜਣਹਾਰ, ਭਾਵ ਪ੍ਰਭੂ, ਕਰਤਾਰ 
“ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ। ”” 





1078 


- ਜਪੁ ੧, ੨੧੨੧੪ (4) 
“ਕਰਤਾ ਚਿਤ ਨ ਆਵਈ ਮਨਮੁਖ ਅੰਧ ਗਵਾਰ। ” (ਪ੍ਰਭੂ, ਵਾਹਿਗੁਰੂ) 
- ਸਿਰੀ ੫, ੭੨, ੧:੪ (42) 
(2) (ਸੰ.) ਕਰਨਹਾਰ, ਕਰਨ ਵਾਲਾ 
“ਕਰਤਾ ਸਭੁ ਕੋ ਤੇਰੈ ਜੋਰਿ। ? 
- ਸਿਰੀ ੧, ੧੦, ੧੯੨੧ (17) 
“ਮੋ ਕਉ ਇਹ ਬਿਧਿ ਕੋ ਸਮਝਾਵੈ। ” (ਕੌਣ ਸਮਝਾਵੈ ?) 
“ਕਰਤਾ ਹੋਇ ਜਨਾਵੈ। ” (ਕਰਨਹਾਰ ਹੋਵੇ ਤਾਂ ਹੀ ਦਸੇਗਾ) 
- ਗਉ ੫, ੧੬੩", ੧":੨ (215) 
“ਕਲਿਮਲਹ ਦਹਤਾ ਸੁਧੁ ਕਰਤਾ ਦਿਨਸੁ ਰੈਣਿ ਅਰਾਧੋ। ” (ਕਰਨ ਵਾਲਾ) 
- ਗਉ ੫. ਛੰਤ ੩, ੧:੫ (248) 
(3) ਕਰਦਾ, ਕਰਦਿਆਂ 
“ਹਉਮੈ ਕਰਤਾ ਜਗੁ ਮੁਆ ਗੁਰ ਬਿਨੁ ਘੋਰ ਅੰਧਾਰੁ । ? 
- ਸਿਰੀ ੩, ੫੩, ੩:੧ (34) 
“ਜਉ ਜਾਨੈ ਮੈ ਕਥਨੀ ਕਰਤਾ। ”” (ਕਰਦਾ ਹਾਂ) 
- ਗਉਂ ੫, ਬਾਅ ੨੪੧੫ (255) 
“ਜਬ ਇਹ ਜਾਨੈ ਮੈ ਕਿਛੁ ਕਰਤਾ। ”” 
- ਗਉ ੫. ਸੁਖ ੧੨, ੪:੩ (278) 
ਹੋਰ ਰੂਪ: 
ਕਰੰਤਾ - 
“ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤਿ ਸਾਸਤ ਜੀ ਕਰਿ ਕਿਰਿਆ ਖਟੁ 
ਕਰਮ ਕਰੰਤਾ। ”? 
- ਆਸਾ ੪, ਸੋਪੁ, ੧, ੪:੪ (11) 


ਕਰਤਾਕਾਰੀ -- ਕਰਨ ਵਾਲਾ, ਕਰਨਹਾਰ 


“ਬ੍ਰਹਮਾ ਬਿਸਨੁ ਮਹੇਸ ਇਕ ਮੂਰਤਿ ਆਪੇ ਕਰਤਾਕਾਰੀ। ” 
- ਰਾਮ ੧, ਅਸ ੯, ੧੨:੧ (908) 


ਕਰਤਾਪੁਰਖੁ -- ਕਰਤਾਰ, ਸਿਰਜਣਹਾਰ 
“ਗੁਰਮੁਖਿ ਮਨਹੁ ਨ ਵੀਸਰੈ ਹਰਿ ਜੀਉ ਕਰਤਾਪੁਰਖੁ ਮੁਰਾਰੀ ਰਾਮ। ”” 
- ਬਿਹਾ ੫, ਛੰਤ ੩, ੪:੨ (544) 


ਕਰਤਾਰ ---- ਸਿਰਜਣਹਾਰ, ਰਚਨਹਾਰ, ਪ੍ਰਭੂ 
“ਰਸ ਕਸ ਆਪੁ ਸਲਾਹਣਾ ਏ ਕਰਮ ਮੇਰੇ ਕਰਤਾਰ । ” 
- ਸਿਰੀ ੧, ੪, ੧:੩ (15) 


ਹੋਰ ਰੂਪ: 


ਕਰਤਾਰਹ - 
“ਪਰਸਹਿ ਸੰਤ ਪਿਆਰੁ ਜਿਹ ਕਰਤਾਰਹ ਸੰਜੋਗੁ। (ਕਰਤਾਰ ਨਾਲ) 

- ਸਵ ੩, ੭:੩ (1393) 
ਕਰਤਾਰਹੁ - 





ਕਰਤਾਰਪੁਰਿ - 


1079 


“ਡੀ ਕਰਤਾਰਹੁ ਡਰਣਾ। (ਕਰਤਾਰ ਤੋ”) 
- ਸਿਰੀ ੧, ੨੮, ੧੨ (24) 


(ਭਾਵ) ਸਤਸੰਗਤ 
“ਕਰਤਾਰਪੁਰਿ ਕਰਤਾ ਵਸੈ ਸੰਤਨ ਕੈ ਪਾਸਿ। ”” 
- ਬਿਲਾ ੫, ੬੩, ੧":੨ (816) 


ਕਰਤਾਰਾ ---- ਹੇ ਕਰਤਾਰ ! ਹੇ ਸਿਰਜਣਹਾਰ (ਪ੍ਰਭੂ) 


“ਦੁਖੁ ਘਣੋ ਮਰੀਐ ਕਰਤਾਰਾ। ”” 
ਰਹ - ਬਸੰ ੧, ੪, ੧:੧ (1189) 
ਹੋਰ ਰੂਪ: 
ਕਰਤਾਰਿ - 
“ਗੁਰਮੁਖਿ ਸੰਚੈ ਸਬਦਿ ਰਤੇ ਆਪਿ ਮੇਲੇ ਕਰਤਾਰਿ। ”” 
- ਸਿਰੀ ੩, ੬੦, ੨:੪ (37) 
ਕਰਤਾਰੀ - 
“ਦਰਸਨ ਪਰਸਨ ਸਰਸਨ ਹਰਸਨ ਰੰਗਿ ਰੰਗੀ ਕਰਤਾਰੀ ਰੇ। (ਕਰਤਾਰ ਦੀ) 
- ਆਸਾ ੫, ੧੩੪, ੧:੨ (404) 
ਕਰਤਾਰੁ - 
“ਗੁਰਮੁਖਿ ਸਦਾ ਧਿਆਈਐ ਏਕੁ ਨਾਮੁ ਕਰਤਾਰੁ । ? 
- ਸਿਰੀ ੩, ੪੦, ੪:੨ (29) 
ਕਰਤਾਰੇ - 
“ਦੀਨ ਦਇਆਲ ਸਦਾ ਕਿਰਪਾਲਾ ਠਾਢਿ ਪਾਈ ਕਰਤਾਰੇ ਜੀਉ। ” (ਕਰਤਾਰ ਨੇ) 
- ਮਾਝ ੫, ੩੬, ੧:੩ (105) 
ਕਰਤਾਰੈ - 
“ਭਗਤਿ ਭਾਇ ਭਰਪੂਰੁ ਰਿਦੈ ਉਚਰੈ ਕਰਤਾਰੈ। ” (ਕਰਤਾਰ ਦੇ) 
- ਸਵ ੩, ੧੭੩ (1395) 
ਕਰਤਾਰੋ - 
“ਸਦੜੇ ਆਏ ਤਿਨਾ ਜਾਨੀਆ ਹੁਕਮਿ ਸਚੇ ਕਰਤਾਰੋ। ” (ਕਰਤਾਰ ਤੋ) 
- ਵਡ ੧, ਅਲਾ ੩, ੪:੧ (580) 


“ਨਾਨਕ ਸੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤਿ। ? 
- ਸਾਰ ੪, ਵਾਰ ੨੨ਸ, ੧, ੨:੬ (1246) 
(1) ਕਰਦਿਆਂ, ਕਰਦੇ ਹੋਇਆਂ 
“ਧੰਧਾ ਕਰਤਿਆ ਅਨਦਿਨੁ ਵਿਹਾਨਾ। ? 
- ਗਉ ੩, ੨੬, ੧:੪ (159) 


ਕਰਤੀ - 
“ਹਉ ਹਉ ਕਰਤੀ ਜਗੁ ਫਿਰੀ ਨ ਧਨੁ ਸੰਪੈ ਨਾਲਿ। ? 


- ਸਿਰੀ ੩, ੪੭, ੩੯੧ (32) 





1080 


ਕਰਤੁ - 
“ਜੋ ਕਿਛੁ ਕਰਤੁ ਹੈ ਸੋਈ ਸੋਈ ਹੈ ਰੇ ਤੈਸੇ ਜਾਇ ਸਮਾਹੀ। ” (ਕਰਦਾ) 
- ਗਉਂ ੩, ੩੫, ੧":੨ (162) 
(2) ਕੀਤਾ ਹੋਇਆ 
“ਜਿਸੁ ਅੰਦਰਿ ਚੁਗਲੀ ਚੁਗਲੋ ਵਜੈ ਕੀਤਾ ਕਰਤਿਆ ਓਸ ਦਾ ਸਭੁ ਗਇਆ। ?” 
- ਗਉਂ ੪, ਵਾਰ ੧੫ਸ, ੪, ੧:੩ (308) 


ਕਰਤੂਤਿ ---- ਕਰਣੀ, ਕੰਮ 
“ਅਵਰ ਕਰਤੂਤਿ ਸਗਲੀ ਜਮੁ ਡਾਨੈ। ” 
- ਗਉ ੫. ਸੁਖ ੩, ੪:੭ (266) 
ਹੋਰ ਰੂਪ: 
ਕਰਤੂਤੀ - 
“ਬਿਨੁ ਕਰਤੂਤੀ ਮੁਕਤਿ ਨ ਪਾਈਐ। ” (ਚੰਗੇ ਕੰਮਾਂ ਦੇ) 
- ਗਉ ੫, ੧੦੭", ੧":੧ (201) 


(1) ਕਰਨਹਾਰ/ਕਰਨ ਵਾਲੇ/ ਸਿਰਜਨਹਾਰ/ਭਾਵ ਪ੍ਰਭੂ, ਕਰਤਾਰ 
“ਕਰਤੇ ਕੈ ਕਰਣੈ ਨਾਹੀ ਸੁਮਾਰੁ । ” 
- ਜਪੁ ੧, ੧੬੧੬ (3) 
“ਨਾਨਕ ਕਰਤੇ ਕਾ ਇਹੁ ਧਨੁ ਮਾਲੁ । ” 
- ਆਸਾ ੧, ੯, ੪੩ (351) 
ਹੋਰ ਰੂਪ: 
ਕਰਤੈ - 
“ਕੋਈ ਨਿੰਦਕੁ ਵਡਿਆਈ ਦੇਖਿ ਨ ਸਕੈ ਸੋ ਕਰਤੈ ਆਪਿ ਪਚਾਇਆ। ?” 
- ਗਉਂ ੪, ਵਾਰ ੧੦ਸ, ੪, ੨:੭ (305) 
(2) ਕਰਦੇ, ਹੋਰ ਵੇਖੋ “ਕਰਤੋ ” 
“ਏਕਾ ਸੰਗਤਿ ਇਕਤੁ ਗ੍ਰਿਹਿ ਬਸਤੇ ਮਿਲਿ ਬਾਤ ਨ ਕਰਤੇ ਭਾਈ। ”” 
- ਗਉ ੫, ੧੨੨, ੨:੧ (205) 
“ਗਰਭ ਕੁੰਟ ਮਹਿ ਉਰਧ ਤਪ ਕਰਤੇ । ? 
- ਗਉ ੫. ਬਾਅ ੬:੩ (251) 


ਹੋਰ ਰੂਪ: 
ਕਰੰਤੇ - 
“ਆਪਨੜੇ ਪ੍ਰਭ ਭਾਣਿਆ ਨਿਤ ਕੇਲ ਕਰੰਤੇ । ”” 


- ਆਸਾ ੫, ੧੧੪, ੩੨ (399) 
(1) ਕਰਦੇ, ਵੇਖੋ “ਕਰਤੇ (2) 
(2) (ਸੰ. :) ਯਗ ਦੀ ਅਗਨੀ 
“ਗੰਗਾ ਕਾ ਉਦਕੁ ਕਰੰਤੇ ਕੀ ਆਗਿ। ”? 
- ਬਸੰ ੩, ੩, ੧:੩ (1169) 


(1) ਕਰਤਾਰ ਨੇ, ਵੇਖੋ “ਕਰਤੇ ` (1) 





1081 


“ਜਉ ਲਉ ਮੇਰੋ ਮੇਰੋ ਕਰਤੋ ਤਉ ਲਉ ਬਿਖੁ ਘੇਰੇ । ”” 
- ਗਉਂ ੫, ੧੫੯", ੩:੧ (214) 


“ਪਾਪ ਕਰੰਤੌ ਨਹ ਸੰਗਾਇ। ” (ਕਰਦਿਆਂ) 
- ਬਸੰ ਪ, ਅਸ ੨, ੨੩ (1192) 
(1) ਕੀਤਾ/ਸਿਰਜਿਆ/ਬਣਾਇਆ ਹੈ 
“ਖਾਕ ਨੁਰ ਕਰਦੰ ਆਲਮ ਦੁਨੀਆਇ। ” 
੍‌੍ - ਤਿਲੰ ੫, ੧, ੧:੧ (723) 
(2) ਕਰਦਾ/ਜਾਣਦਾ ਹੈ 
“ਹਵਾਲ ਮਾਲੂਮੁ ਕਰਦ ਪਾਕ ਅਲਾਹ। ” 
੍‌੍ - ਤਿਲੰ ੫, ੧, ੪:੧ (723) 


(ਫਾ. ਕਰਦਨ) ਕਰਨਾ 
“ਅਸਮਾਨ ਮ੍ਰਾਨੇ ਲਹੰਗ ਦਰੀਆ ਗੁਸਲ ਕਰਦਨ ਬੂਦ। ” 
- ਤਿਲੰ ਕਬ, ੧, ੩:੧ (727) 


(ਫਾ. ਕਰਦੇਮ) ਅਸੀ ਕੀਤਾ, ਵੇਖੋ “ ਕਰਦੇਮ ” 
“ਗਾਹੇ ਨ ਨੇਕੀ ਕਾਰ ਕਰਦਮ ਮਮਈ7 ਚਿਨੀ ਅਹਵਾਲ। ” 
- ਤਿਲੰ ੧, ੧, ੩:੨ (721) 


(ਸੰ.) ਚਿਕੜ 
“ਸਕੰ ਭਗਨੰਤ ਸੈਲ ਕਰਦਮੰ ਤਰੰਤ ਪਪੀਲਕਹ । ” 
- ਸਸ ੫, ੫੫੧ (1359) 
(1) ਲੈਂਦਾ (ਭਾਵ) 
“ਨਿਰਭਉ ਸਦਾ ਦਇਆਲੁ ਹੈ ਸਭਨਾ ਕਰਦਾ ਸਾਰ। ”! (ਖ਼ਬਰ ਲੈਂਦਾ ਹੈ) 
- ਸਿਰੀ ੩, ੩੬, ੫:੩ (27) 
(2) “ਕਰਨ ` ਦਾ “ਦੁਤਯ ਪੁਰਖ ` ਵਾਲਾ ਰੂਪ 
“ਕਰਦਾ ਅਨਦ ਬਿਨੋਦ ਕਿਛੁ ਨ ਜਾਣੀਐ। ”” 
੍‌੍ - ਰਾਮ ੫, ਵਾਰ ੨:੫ (957) 


ਹੋਰ ਰੂਪ: 
ਕਰੰਦਾ - 
“ਬਿਨਵੰਤਿ ਨਾਨਕ ਹਰਿ ਕੰਤੁ ਮਿਲਿਆ ਸਦਾ ਕੇਲ ਕਰੰਦਾ। ” (ਕਰਦਾ) 
- ਬਿਹਾ ੫, ਛੰਤ ੪, ੪:੬ (544) 


ਕਰਦਿਆ - 

“ਝਗੜਾ ਕਰਦਿਆ ਅਨਦਿਨੁ ਗੁਦਰੈ ਸਬਦਿ ਨ ਕਰਹਿ ਵੀਚਾਰੁ। ” (ਕਰ ਕਰ ਕੇ) 
- ਗਉਂ ੪, ਵਾਰ ੩੧ਸ, ੪, ੧:੨ (316) 

ਕਰਦੀ - 





1082 


“ਹਉ ਹਉ ਕਰਦੀ ਸਭ ਫਿਰੈ ਬਿਨੁ ਸਬਦੈ ਹਉ ਨ ਜਾਇ। (ਕਰ ਕਰ ਕੇ) 
- ਆਸਾ ੩, ਅਸ ੩੦, ੮:੧ (426) 
ਕਰਦੇ - 
“ਰੋਗ ਬਿਆਪੇ ਕਰਦੇ ਪਾਪ। ” (ਕਰਦਿਆਂ, ਕਰਨ ਕਰਕੇ) 
- ਗਉਂ ੫, ੧੬੮, ੩:੧ (199) 


(1) ਕਰਦਿਆਂ, ਕਰਨ ਕਰਕੇ, ਵੇਖੋ “ਕਰਦਾ” ((2) 
“ਮੇਰਾ ਮੇਰਾ ਕਰਦੇ ਪਚਿ ਮੁਏ ਹਉਮੈ ਕਰਤ ਵਿਹਾਇ। ” 
- ਸਲੋ ੩, ੩੪੦੨ (1416) 
“ਜਨ ਨਾਨਕ ਕਿਸ ਨੋ ਆਖਿ ਸੁਣਾਈਐ ਜਾ ਕਰਦੇ ਸਭਿ ਕਰਾਇਆ। ” (ਕਰਦੇ 
ਹਨ) 
- ਗੂਜ ੩, ਵਾਰ ੧੨ਸ, ੩, ੨:੭ (513) 


ਹੋਰ ਰੂਪ: 


€) 


“ਗੁਰਮੁਖਿ ਸੇਵ ਲਗੇ ਸੇ ਉਧਰੇ ਵਡਭਾਗੀ ਸੇਵ ਕਰੰਦੇ । ” (ਕਰਦੇ ਹਨ) 
- ਬਿਲਾ ੪, ੬, ੩:੧ (800) 


ਕਰਦੇਮ _---- ਅਸੀਂ ਕੀਤਾ, ਵੇਖੋ “ਕਰਦਮ ” 
“ਸਬ ਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ। ”” 
- ਤਿਲੰ ੧, ੧, ੩:੧ (721) 


“ਲਧਮੁ ਲਭਣਹਾਰੁ ਕਰਮੁ ਕਰੰਦੋ ਮਾ ਪਿਰੀ। ? 
- ਗੂਜ ੫, ਵਾਰ ੧੩ਸ, ੫, ੧:੧ (521) 


- ਗਉ ੫, ੧੧੭, ੧%:੨ (189) 
“ਕਾਰਨ ਕਰਨ ਕਰਾਵਨੋ ਸਭ ਬਿਧਿ ਏਕੈ ਹਾਥ। ” (ਹੋਂਦ ਵਿਚ ਲਿਆਉਣ) 
- ਗਉਂ ੫. ਬਾਅ ੩੩੭ (257) 
(2) ਕੰਨ, ਜੀਵ ਦਾ ਆਵਾਜ਼ ਸੁਣਨ ਵਾਲਾ ਅੰਗ, ਹੋਰ ਵੇਖੋ “ਕਰਨਨਿ, “ਕਰਨਾ” 
“ਦੀਨੇ ਹਸਤ ਪਾਵ ਕਰਨ ਨੇਤ ਰਸਨਾ । ” 
- ਗਉ ੫. ਸੁਖ ੪, ੨੭ (267) 
ਹੋਰ ਰੂਪ: 
ਕਰਨਹੁ - 
“ਕਰਨਹੁ ਮਧੁ ਬਾਸੁਰੀ ਬਾਜੈ ਜਿਹਵਾ ਧੁਨਿ ਆਗਾਜਾ। ” (ਕੰਨਾਂ ਵਿਚ) 
- ਰਾਮ ੫, ੭, ੧੧੨ (884) 
(3) ਕਾਰਜ ਕਰਨ ਵਾਲਾ, ਕਾਰਜ ਕਰਨ ਯੋਗ/ਸਮਰਥ 
“ਦੁਖ ਦੁਰਿ ਕਰਨ ਜੀਅ ਕੇ ਦਾਤਾਰਾ । ”” 
੍‌੍ - ਆਸਾ ੫, ੮੮, ੩:੨ (392) 


€) 


“ਕਰਨ ਕੇਲ ਗੁਣ ਅਮੋਲ ਨਾਨਕ ਬਲਿਹਾਰੰ। ? 





1083 


- ਰਾਮ ੫. ੫੯, ੨੧੨ (901) 


- ਗਉ ੫. ਸੁਖ ੨੨, ੩:੧੦ (292) 
(4) ਪੈਦਾ ਕਰਨ, ਹੋਂਦ ਵਿਚ ਲਿਆਉਣ 
“ਹਰਨ ਧਰਨ ਪੁਨ ਪੁਨਹ ਕਰਨ। ”” 
- ਰਾਮ ੫, ੫੯, ੧੧ (901) 
(5) ਕਰਨੀ ਵਿਚ 
“ਸਦਾ ਅਕਲ ਲਿਵ ਰਹੈ ਕਰਨ ਸਿਉ ਇਛਾ ਚਾਰਹ। ”? 
- ਸਵ ੨, ੬:੧ (1392) 


ਕਰਨਕਰਾਵਨ - ਕਰਨ ਤੇ ਕਰਵਾਉਣ ਦੇ ਸਮਰਥ ਭਾਵ ਸਰਬ ਸਮਰਥ 
“ਕਰਨ ਕਰਾਵਨ ਸਭੁ ਤੂਹੈ ਤੂਹੈ ਹੈ ਨਾਹੀ ਕਿਛੁ ਆਸਾੜਾ। ” 
- ਮਾਰੂ ੫, ਸੋਲਾ ੧੦, ੧:੩ (1081) 


ਹੋਰ ਰੂਪ: 
ਕਰਨ ਕਰਾਵਨਹਾਰੇ - 


“ਰਾਖੁ ਪੈਜ ਨਾਮ ਅਪੁਨੇ ਕੀ ਕਰਨ ਕਰਾਵਨਹਾਰੇ । ? 
- ਸੋਰ ੫, ੯੩, ੧:੨ (631) 


ਸਰਬਸਮਰਥ 
“ਕਰਨ ਕਾਰਨ ਸਮਰਥ ਦਇਆਰ। ” 
- ਗੋਂਡ ੫, ੧੫, ੪:੧ (867) 


ਕਰਨਨਿ ---- ਕੰਨਾਂ ਵਿਚ, ਵੇਖੋ “ਕਰਨ” (2) 
“ਕਰਨਨਿ ਪੂਰਿ ਰਹਿਓ ਜਸੁ ਪ੍ਰੀਤਮ ਕਲਮਲ ਦੋਖ ਸਗਲ ਮਲ ਹਰਸਨ। ”” 
- ਕਾਨ ੫, ੨੯, ੧:੧ (1303) 


(1) ਅਮਲ/ਕਾਰਜ ਵਿਚ ਲਿਆਉਣਾ 
“ਜੋ ਤੁਮ ਕਹਹੁ ਸੋਈ ਮੋਹਿ ਕਰਨਾ। ”? 
- ਗਉਂ ੫, ੮੭, ੨:੨ (181) 
“ਸੰਤ ਕੀ ਨਿੰਦਾ ਰੋਗੀ ਕਰਨਾ। ? (ਕਰਦੀ ਹੈ) 
- ਭੈਰ ੫, ੩੪, ੧:੨ (1145) 
(2) ਕਰਨ ਵਾਲਾ, ਕਰਨ ਦੇ ਸਮਰਥ 
“ਕਾਰਨ ਕਰਨਾ ਧਾਰਨ ਧਰਨਾ ਏਕੈ ਏਕੈ ਸੋਹਿਨਾ। ”” 
- ਆਸਾ ੫. ੧੪੪, ੨੯੧ (407) 
(3) ਕੰਨ - 
“ਪੇਖਨ ਕਉ ਨੇਤ ਸੁਨਨ ਕਉ ਕਰਨਾ। ” 
- ਰਾਮ ੫. ਅਸ ੨, ੫੯੧ (913) 





1084 


ਕਰਨਾਟੀ ---- ਸਿਰੀ ਰਾਗ ਦੀਆਂ ਪੰਜ ਰਾਗਨੀਆਂ ਵਿਚੋ ਇਕ, ਬਾਕੀ ਚਾਰ ਹਨ: ਬੈਰਾਰੀ, ਗਵਰੀ, 
ਆਸਾਵਰੀ ਤੇ ਸਿੰਧਵੀ 
“'ਚੈਰਾਰੀ ਕਰਨਾਟੀ ਧਰੀ। ”” 
- ਰਾਗ ੧:੪੩ (1430) 


(1) ਕਰਦੇ ਹਨ 
“ਮੰਨੇ ਕਾ ਬਹਿ ਕਰਨਿ ਵੀਚਾਰੁ । ? 
- ਜਪੁ ੧੨:੪ (3) 


“ਜੋ ਸਚੈ ਲਾਏ ਸੇ ਸਚਿ ਲਗੇ ਨਿਤ ਸਚੀ ਕਾਰ ਕਰੰਨਿ। ? 
- ਸਿਰੀ ੩, ਅਸ ੨੫, ੮:੧ (70) 
(2) ਕੰਨ 
“ਪੋਥੀ ਗੀਤ ਕਵਿਤ ਕਿਛੁ ਕਦੇ ਨ ਕਰਨਿ ਧਰਿਆ। ” 
- ਸਿਰੀ ੫, ਅਸ ੨੬, ੪:੩ (70) 
“ਕਰਨਿ ਹਰਿ ਜਸੁ ਨੇਤ ਦਰਸਨੁ ਰਸਨਿ ਹਰਿ ਗੁਨ ਗਾਉ।” 
- ਮਾਲੀ ੫, ੮, ੨੯੧ (988) 


(1) ਕੰਮ 
“ਜਿਸੁ ਸੋਭਾ ਕਉ ਕਰਹਿ ਭਲੀ ਕਰਨੀ। ”? 
- ਗਉ ੫. ਸੁਖ ੧੯, ੨:੫ (288) 


“ਕਹਾ ਕਹਉ ਮੈ ਅਪੁਨੀ ਕਰਨੀ ਜਿਹ ਬਿਧਿ ਜਨਮੁ ਗਵਾਇਓ। ” (ਕਰਤੂਤ) 
- ਸਾਰ ੯, ੪, ੨੧ (1232) 


(2) ਕੰਨਾਂ ਨਾਲ 
“ਕਰਨੀ ਸੁਨੀਐ ਜਸੁ ਗੋਪਾਲ। ”” 
- ਗਉ ੫. ਥਿਤੀ ੧੦:੩ (298) 


“ਆਪਹਿ ਕੀਆ ਕਰਾਇਆ ਆਪਹਿ ਕਰਨੈ ਜੋਗੁ। ? 
- ਗਉ ੫. ਬਾਅ ੧"ਸ:੧ (250) 


(1) ਕਰਨ ਦੇ ਸਮਰਥ, ਕਰਨ ਵਾਲਾ 


- ਗਉਂ ੫. ਸੁਖ ੨੧, ੨:੯ (291) 


- ਗਉ ੫. ਸੁਖ ੧੨, ੬:੧ (279) 


- ਗਉ ੫. ਸੁਖ ੧੨, ੭:੪ (279) 





1085 


“ਕਰਹੁ ਕ੍ਰਿਪਾ ਪ੍ਰਭ ਕਰਨੈਹਾਰੇ । ”” 
- ਗਉ ੫. ਬਾਅ ੩੮:੭ (258) 


“ਅਚਰਜੁ ਕੀਆ ਕਰਨੈਹਾਰੈ ਨਾਨਕ ਸਚੁ ਵਡਿਆਈ। ”? 
- ਧਨਾ ੫, ੨੮, ੪੨ (678) 


- ਗਉਂ ੫. ਸੁਖ ੧੫, ੭: ੫ (283) 


- ਦੇਵ ੫, ੩੬, ੧":੧ (535) 


- ਗਉ ੫, ੧੧੩, ੨੧ (202) 


- ਗਉ ੫. ਬਾਅ ੧੭:੪ (253) 


“ਅਵਗਣ ਵਿਕਣਿ ਪਲ੍ਰਨਿ ਗੁਣ ਕੀ ਸਾਝ ਕਰੰਨਿ। ? 
- ਸ਼ੂਹੀ ੩, ਅਸ ੩, ੨੫੨ (756) 


ਕਰਪਫਾ ---- ਕਰਦੇ ਹਨ 
“ਕਾਇਆ ਨਗਰਿ ਵਸਿਓ ਘਰਿ ਮੰਦਰਿ ਜਪਿ ਸੋਭਾ ਗੁਰਮੁਖਿ ਕਰਪਫਾ। ”” 
- ਪ੍ਰਭਾ ੪, ੫, ੨੯੧ (1336) 
(“ਮਹਾਨਕੋਸ਼! ਇਸ ਦੇ ਅਰਥ “ਪ੍ਰਫੁਲਤ ਕਰ” ਕਰਦਾ ਹੈ) 
ਕਰਪਾਤੀ ---- ਹੱਥ ਨੂੰ ਪਾਤਰ (ਭਾਂਡਾ) ਬਣਾ ਕੇ ਵਰਤਨ ਵਾਲਾ 
“ਮੋਨਿ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ। ”” 


- ਸੋਰ ੫, ਅਸ ੩, ੨੧ (641) 
(ਸੰ.) ਕਾਫੂਰ, ਮੁਸ਼ਕ ਕਪੂਰ, ਹਵਾ ਨਾਲ ਉਡ ਜਾਣ ਵਾਲਾ ਇਕ ਮਾਦਾ 


“ਕਰਪੂਰ ਪੁਹਪ ਸੁਗੰਧਾ ਪਰਸ ਮਾਨੁਖ ਦੇਹੰ ਮਲੀਣੰ। ” 
- ਗਾਬਾ ੫, ੧੧ (1360) 


“ਕਲਜੁਗ ਦੁਰਤ ਦੂਰਿ ਕਰਬੇ ਕਉ ਦਰਸਨੁ ਗੁਰੂ ਸਗਲ ਸੁਖ ਸਾਗਰੁ । ” 
- ਸਵ ੪, ਮਥੁ ੪:੪ (1404) 


“ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ। ” (ਕਰਮ ਕਰਨ ਦੀ ਧਰਤੀ) 





1086 


- ਜਪੁ ੧, ੩੫੫ (7) 
“ਕਰਮ ਖੰਡ ਕੀ ਬਾਣੀ ਜੋਰੁ। ” (ਕਰਣੀ, ਅਮਲ) 
- ਜਪੁ ੧, ੩੭੨੧ (8) 
“ਕਰਮ ਧਰਮ ਨੇਮ ਬੂਤ ਪੂਜਾ। ” (ਧਰਮ ਗ੍ਰੰਥਾਂ ਅਨੁਸਾਰ ਦਸੇ ਗਏ ਸ਼ੁਭ ਕਰਮ) 
- ਗਉਂ ੫, ੧੬੫, ੨:੧ (199) 
“ਹਉ ਹਉ ਕਰਤੇ ਕਰਮ ਰਤ ਤਾ ਕੋ ਭਾਰੁ ਅਫਾਰ। ” (ਕਰਮ ਦੇ ਪ੍ਰੇਮੀ, ਕਰਮ 
ਕਾਂਡੀ) 
- ਗਉਂ ੫, ਬਾਅ ੯:੩ (252) 
“ਗੁਰ ਕਾ ਸਬਦੁ ਕਾਟੈ ਕੋਟਿ ਕਰਮ। ? (ਮੰਦੇ ਕਰਮ) 
- ਬਸੰ ਰਾਮਾ ੧, ੩:੪ (1195) 


- ਆਸਾ ੧, ਵਾਰ ੧੪ਸ, ੧, ੨:੮ (470) 


“ਗਿਆਨੁ ਭਇਆ ਤਹ ਕਰਮਹ ਨਾਸੁ।  (ਕਰਮ-ਕਾਂਡਾਂ ਦੀ ਲੋੜ ਨਹੀਂ) 
- ਭੈਰ ਰਵਿ, ੧, ੩:੪ (1167) 
ਕਰਮਹਿ - 
“ਚਿਤ ਗੁਪਤ ਕਰਮਹਿ ਜਾਨ। ? (ਕੰਮ) 
- ਬਿਲਾ ੫, ਅਸ ੨, ੩੪ (838) 
(2) (ਅ. ਕਰਮ) ਬਖਸ਼ਿਸ਼, ਕ੍ਰਿਪਾ 
“ਬਿਨੁ ਗੁਰ ਕਰਮ ਨ ਛੁਟਸੀ ਕਹਿ ਸੁਣਿ ਆਖਿ ਵਖਾਣੁ । ” 
- ਸਿਰੀ ੧, ਅਸ ੫, ੭੩ (56) 
“ਆਵਣ ਜਾਣ ਰਖੇ ਕਰਿ ਕਰਮ। ” 
- ਗਉਂ ੫, ੯੨, ੨:੪ (183) 
(3) ਭਾਗ 
“ਕਹੁ ਨਾਨਕ ਜਾ ਕਾ ਪੂਰਾ ਕਰਮ। ” (ਭਾਗ ਚੰਗੇ ਹਨ) 
- ਗਉਂ ੫, ੧੧੫, ੪:੧ (189) 
“ਮਿਲਿ ਸੰਗਤਿ ਧੁਰਿ ਕਰਮ ਲਿਖਿਓ। ? (ਭਾਗ) 
- ਗਉ ੫, ਅਸ ੧੩, ੧:੨ (241) 


ਹੋਰ ਰੂਪ: 
ਕਰੰਮ - 
“ਨਾਨਕ ਪੂਰ ਕਰੰਮ ਸਤਿਗੁਰ ਚਰਣੀ ਲਗਿਆ। ” 
- ਜੈਤ ੫, ਵਾਰ ੧੯ਸ, ੫, ੨:੨ (710) 


ਕਰਮਹੀਣ - 
“ਸੇ ਕਰਮਹੀਣ ਹਰਿ ਨਾਮੁ ਨ ਧਿਆਵਹਿ। ” (ਮੰਦੇ ਭਾਗ ਵਾਲੇ ਅਭਾਗੇ) 
- ਆਸਾ ੧, ੧੫, ੧੪ (353) 
ਕਰਮਹੀਣਿ - 
“ਕਰਮਹੀਣਿ ਮਨਮੁਖਿ ਦੁਖੁ ਪਾਵੈ। ” (ਅਭਾਗਣ) 





1087 


- ਸੂਹੀ ੫, ੩, ੩:੩ (737) 
ਕਰਮਹੀਣੁ - 
“ਕਰਮਹੀਣੁ ਸਚੁ ਭੀਖਿਆ ਮਾਂਗੈ ਨਾਨਕ ਮਿਲੈ ਵਡਾਈ । ” 
- ਪ੍ਰਭਾ ੧, ੧੧, ੪:੨ (1330) 
(4) ਯਗ - (ਭਾਵ) 
“ਕਰਮ ਧਰਮ ਸਚੁ ਸਾਚਾ ਨਾਉ।” 
- ਆਸਾ ੧, ੧੪, ੨੧੧ (353) 
(5) (ਸੰ.) ਕਰਮ ਕਰਨ ਵਾਲਾ 
“ਕਉਣ ਕਰਮ ਕਉਣ ਨਿਹਕਰਮਾ ਕਉਣੁ ਸੁ ਕਹੈ ਕਹਾਏ ਜੀਉ।” 
- ਮਾਝ ੫. ਅਸ ੩੬, ੨੩ (131) 
(6) ਹਥ ਵਿਚ (ਕਰ-4ਮੇ) (ਕੇਵਲ “ਮਹਾਨਕੋਸ਼ ?) 
“ਦੁਇ ਧੋਤੀ ਕਰਮ ਮੁਖਿ ਖੀਰੰ। ” (ਹੱਥ ਵਿਚ “ਗਉਮੁਖੀ? ਥੈਲੀ ਹੈ) 
- ਪ੍ਰਭਾ ਬੇਣੀ ੧, ੨:੨ (1351) 
(7) ਕਰਣੀ, ਅਮਲ 
“ਕਰਮ ਕਰਿ ਤੁਅ ਦਰਸ ਪਰਸ ਪਾਰਸ ਸਰ ਬਲੁ ਭਟ ਜਸੁ ਗਾਇਯਉ। ” 
- ਸਵ ੪, ਬਲ ੪੩ (1405) 
(8) ਮਿਣਤੀ ਦੀ ਇਕ ਇਕਾਈ, ਕਦਮ, ਤਿੰਨ ਹੱਥ ਦਾ ਫਾਸਲਾ 
““ਮੂਸਨ ਪ੍ਰੇਮ ਪਿਰੰਮ ਕੈ ਗਨਉ ਏਕ ਕਰਿ ਕਰਮ। ” 
- ਚਉ ੫, ੩:੨ (1364) 
(9) ਲਾਭ, ਕੰਮ 
“ਕਉਨੁ ਕਰਮ ਮੇਰਾ ਕਰਿ ਕਰਿ ਮਰੈ। ” (ਮੇਰਾ ਮੇਰਾ ਕਰਕੇ ਮਰਨ ਦਾ ਕੀ ਲਾਭ, 
ਮੇਰਾ ਮੇਰਾ ਕਰਕੇ ਮਰਨਾ ਕਿਸ ਕੰਮ) 
- ਭੈਰ ਕਬ, ੧੦, ੧:੪ (1159) 
(10) ਸੇਵਾ (ਭਾਵ) 
“ਸਗਲ ਧਰਮ ਮਹਿ ਉਤਮ ਧਰਮ ਕਰਮ ਕਰਤੂਤਿ ਕੈ ਉਪਰਿ ਕਰਮ। ” (ਉਸ ਦੀ 
ਸੇਵਾ (ਕਰਮ) ਸਾਰੇ ਕਰਮ ਕਾਂਡਾਂ ਤੋ` ਉਪਰ ਹੈ) 
- ਬਸੰ ੫, ੯, ੩੧, ੨ (1182) 
(11) ਗੁਣ ਲਛਣ, ਕੰਮ, ਆਚਾਰ 
“ਜਰਮ ਕਰਮ ਮਛ ਕਛ ਹੁਅ ਬਰਾਹ ਜਮੁਨਾ ਕੈ ਕੂਲਿ ਖੇਲੁ ਖੇਲਿਓ ਜਿਨਿ ਗਿੰਦ 
ਜੀਉ। ” (ਮਛ ਤੇ ਕਛ ਆਦਿ ਦਾ ਜਨਮ ਤੇ ਕਰਮ ਧਾਰਨ ਕੀਤਾ) 
- ਸਵ ੪, ਗਯੰ ੯:੪ (1403) 


ਹੋਰ ਰੂਪ: 
ਕਰਮੰ - 
“ਜੇ ਜਾਣਸਿ ਬੁਹਮੰ ਕਰੰਮ। ? (ਜੇ ਬ੍ਰਹਮ ਦੇ ਕਰਮ (ਆਚਾਰ) ਜਾਣਦਾ) 
- ਆਸਾ ੧, ਵਾਰ ੧੪ਸ, ੧, ੨:੭ (470) 


ਕਰਮਕਾਂਡ --- ਵੱਖ ਵੱਖ ਸਮੇਂ ਕਰਨ ਲਈ ਸ਼ਾਸ਼ਤਰਾਂ ਵਿਚ ਦੱਸੇ ਗਏ ਕਰਮ 
“ਕਰਮਕਾਂਡ ਬਹੁ ਕਰਹਿ ਅਚਾਰ। ” 
- ਗਉਂ ੩, ੩੪, ੩:੧ (162) 





1088 


ਸ਼ਾਸ਼ਤਰਾਂ ਵਿਚ ਦੱਸੇ ਗਏ ਛੇ ਸ਼ੁਭ ਕਰਮ, ਇਹ ਕਰਮ ਹਨ: ਪੜ੍ਹਨਾ, ਪੜ੍ਹਾਉਣਾ, ਯਗ 
ਕਰਨਾ, ਯੱਗ ਕਰਾਉਣਾ, ਦਾਨ ਦੇਣਾ ਤੇ ਦਾਨ ਲੈਣਾ 
“ਬਰਤ ਨੇਮ ਕਰਮਖਟ ਕੀਨੇ ਬਾਹਰਿ ਭੇਖ ਦਿਖਾਵਾ। ”” 

- ਮਾਰੂ ੫, ੧੫, ੩:੨ (1003) 


ਕਰਮ ਅਨੁਸਾਰ, ਕੀਤੇ ਕੰਮਾਂ ਅਨੁਸਾਰ 
“ਮਾਰਿਆ ਸਚੈ ਪਾਤਿਸਾਹਿ ਵੇਖਿ ਧੁਰਿ ਕਰਮਚਾ। ”? 
- ਮਾਰੂ ੫, ਵਾਰ ੧੫:੬ (1099) 
ਭਾਗਾਂ ਨਾਲ 
“ਬਚਨ ਸਾਧ ਸੁਖ ਪੰਥਾ ਲਹੰਥਾ ਬਡ ਕਰਮਣਹ । ”” 
- ਗਾਥਾ ੫. ੭੧ (1360) 


ਕਰਮ/ਕਰਣੀ ਨਾਲ, ਹੋਰ ਵੇਖੋ “ਕਰਮਨਾ? 
“ਹਰਿ ਭਗਤ ਨਿਜ ਨਿਹਕੇਵਲਾ ਰਿਦ ਕਰਮਣਾ ਬਚਸਾ। ” 
- ਗੂਜ ਜੈਦੇ, ੧, ੪:੧ (526) 


(1) ਕਰਮਮ/ਸ਼ੁਭ ਕਾਰਜ ਕਰਨ ਵਾਲੇ 
“ਸਿਧਨ ਮਹਿ ਤੇਰੀ ਪਰ੍ਭ ਸਿਧਾ ਕਰਮਨ ਸਿਰਿ ਕਰਮਾ। ” 

- ਗੂਜ ੫, ਅਸ ੧, ੭:੧ (507) 
(2) ਕੰਮਾਂ/ਕਾਰਜਾਂ ਤੋ” 
“ਹਰਿ ਕੀਰਤਿ ਸਾਧਸੰਗਤਿ ਹੈ ਸਿਰਿ ਕਰਮਨ ਕੈ ਕਰਮਾ। ? 

- ਸੋਰ ੫, ਅਸ ੩, ੮:੧ (642) 
ਕਰਮ/ਕਰਣੀ ਨਾਲ 
“ਮਨਸਾ ਬਾਚਾ ਕਰਮਨਾ ਮੈ ਦੇਖੇ ਦੋਜਕ ਜਾਤ। ”” 

- ਮਾਰੂ ਕਬ, ੧, ੨:੨ (1105) 
ਕਰਮਾਂ ਦਾ ਬੱਧਾ ਹੋਇਆ 
“ਕਰਮਬਧ ਤੁਮ ਜੀਉ ਕਹਤ ਹੌ ਕਰਮਹਿ ਕਿਨਿ ਜੀਉ ਦੀਨੁ ਰੇ। ? 

- ਗੋਂਡ ਕਬ, ੩, ੨੨ (870) 


ਹੋਰ ਰੂਪ: 


€) 


ਕਰਮਬੰਧ - 
“ਕਹਤੁ ਨਾਨਕ ਇਹੁ ਜੀਉ ਕਰਮਬੰਧੁ ਹੋਈ। ” 

- ਭੈਰ ੩, ੧, ੫:੧ (1128) 
(1) ਕਰਮਾਂ/ਭਾਗਾਂ ਨੂੰ ਬਣਾਨ ਵਾਲਾ, ਅਥਵਾ ਕਰਮਾਂ ਦਾ ਫਲ ਦੇਣ ਵਾਲਾ 
“ਧਨ ਬਾਲੀ ਭੋਲੀ ਪਿਰੁ ਸਹਜਿ ਰਾਂਵੈ ਮਿਲਿਆ ਕਰਮ ਬਿਧਾਤਾ। ” 

- ਵਡ ੩, ਛੰਤ ੧, ੨:੪ (568) 

ਕਰਮ ਕਰਨ/ਸ਼ੁਭ ਕੰਮ ਕਰਨ ਦੀ ਧਰਤੀ 
“ਨਿਰਮਲ ਰੂਪ ਅਨੂਪ ਸੁਆਮੀ ਕਰਮ ਭੂਮਿ ਬੀਜਨ ਸੋ ਖਾਵਨ। ” 

- ਟੋਡੀ ੫, ੨੫, ੧:੨ (717) 





1089 


ਕਰਮਮਣੀ --- ਭਾਗਾਂ ਦੀ ਮਣੀ 
“ਜੇ ਪਿਰ ਭਾਵੈ ਨਾਨਕਾ ਕਰਮਮਣੀ ਸਭੁ ਸਚੁ । ? 
- ਸੋਰ ੪, ਵਾਰ ੧ਸ, ੧, ੧:੭ (642) 
“ਕਰਮਵੰਤੀ ਸਾਲਾਹਿਆ ਨਾਨਕ ਕਰਿ ਗੁਰੁ ਪੀਰੁ । ? 
- ਮਾਝ ੧, ਵਾਰ ੧੮ਸ, ੨, ੧:੩ (146) 


ਕਰਮ (ਸ਼ੁਭ ਕਰਮ) ਕਰਨ ਵਾਲਾ 
“ਆਪਸ ਕਉ ਕਰਮਵੰਤੁ ਕਹਾਵੈ । ? 
- ਗਉ ੫. ਸੁਖ ੧੨, ੧:੫ (278) 


(1) ਕਰਮਾਂ/ਕੀਤੇ ਕੰਮਾਂ ਦੇ; ਸ਼ੁਭ ਕਰਮਾਂ ਦੇ 
“ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ। ” 
- ਜਪੁ ੧, ੬੨ (2) 
“ਨਦਰੀ ਨਾਮੁ ਧਿਆਈਐ ਵਿਣੁ ਕਰਮਾ ਪਾਇਆ ਨ ਜਾਇ। ” 
- ਸਿਰੀ ੩, ੫੫, ੪:੧ (35) 
ਹੋਰ ਰੂਪ: 
ਕਰੰਮਾ - 
“ਗੁਰਮੁਖਿ ਜਿੰਦੂ ਜਪਿ ਨਾਮੁ ਕਰੰਮਾ। ” (ਨਾਮ ਜਪੁ ਦਾ “ਕਰਮ” ਕਰ) 
- ਗਉ ੪, ੬੫, ੧:੧ (172) 
(2) ਭਾਗਾਂ 
“ਨਾਨਕ ਕਹੀਐ ਕਿਸੁ ਹੰਢਨਿ ਕਰਮਾ ਬਾਹਰੇ। ” (ਭਾਗਾਂ ਤੋਂ ਵਿਹੂਣੇ) 
- ਮਾਝ ੧, ਵਾਰ ੨੧ਸ, ੧, ੧:੩ (147) 
“ਮਿਲੁ ਪੂਰਬਿ ਲਿਖਿਅੜੇ ਧੁਰਿ ਕਰਮਾ। ” (ਭਾਗਾਂ ਦੇ) 
- ਗਉਂ ੪, ੬੫, ੩:੪ (173) 
ਹੋਰ ਰੂਪ: 
ਕਰੰਮਾ - 
“ਦਦੈ ਦੋਸੁ ਨ ਦੇਉ ਕਿਸੈ ਦੋਸੁ ਕਰੰਮਾ ਆਪਣਿਆ। ”? 
੍‌ - ਆਸਾ ੧, ਪਟੀ ੨੧:੧ (433) 
ਕਰਮਾਉ - 
“ਜਿਸੁ ਗੁਰੁ ਸਾਚਾ ਭੇਟੀਐ ਭਾਈ ਪੂਰਾ ਤਿਸੁ ਕਰਮਾਉ। ” 
- ਸੋਰ ੫, ਅਸ ੧, ੭:੪ (640) 
(3) ਕਰਣੀ - 
“ਕਰਮਾ ਉਪਰਿ ਨਿਬੜੈ ਜੇ ਲੋਚੈ ਸਭੁ ਕੋਇ। ” 
- ਗਉ ੧, ੧੮, ੩:੨ (157) 
(4) ਕਰਮ ਕਰਨ ਵਾਲਾ 
“ਇਹੁ ਮਨੁ ਕਰਮਾ ਇਹੁ ਮਨੁ ਧਰਮਾ। ” 
- ਆਸਾ ੧, ਅਸ ੮, ੩੯੧ (415) 


ਹੋਰ ਰੂਪ: 





1090 


- ਆਸਾ ੫, ਸੋਪੁ ੪, ੨:੩ (12) 
(5) ਕਰਮਾਂ ਦਾ ਬੰਧਨ 
“ਅਲਖ ਅਪਾਰ ਅਗੰਮ ਅਗੋਚਰ ਨਾ ਤਿਸੁ ਕਾਲੂ ਨ ਕਰਮਾ। ” 
- ਸੋਰ ੧, ੬, ੧:੧ (597) 


ਕਰਮ ਕਾਂਡ ਕਰਨ ਵਾਲੇ, ਕਰਮ ਧਰਮ ਕਰਨ ਵਾਲੇ 


- ਸੋਰ ੧, ਅਸ ੨, ੧2੧ (635) 


- ਗਉ ੫, ਬਾਅ. ੧੬:੨ (253) 


(1) (ਅ. ਕਰਾਮਤ) ਬਜ਼ੁਰਗੀ, ਵਡਿਆਈ, ਬਖ਼ਸ਼ਿਸ਼ 
“ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ। ” 
- ਆਸਾ ੧, ਵਾਰ ੨੩ਸ, ੨, ੧੧੨ (474) 
“ਸਾ ਸਿਧਿ ਸਾ ਕਰਮਾਤਿ ਹੈ ਅਚਿੰਤੁ ਕਰੇ ਜਿਸੁ ਦਾਤਿ। ? 
- ਸੋਰ ੪, ਵਾਰ ੨੦ਸ, ੩, ੧:੪ (650) 
(2) ਅਲੋਕਿਕ ਕੰਮ ਕਰ ਸਕਨ ਦੀ ਸ਼ਕਤੀ, ਇੱਕ ਸਿੱਧੀ 
“ਬਿਨੁ ਨਾਂਵੈ ਪੈਨਣੁ ਖਾਣੁ ਸਭੁ ਬਾਦਿ ਹੈ ਧਿਗੁ ਸਿਧੀ ਧਿਗੁ ਕਰਮਾਤਿ। ” 
- ਸੋਰ ੪, ਵਾਰ ੨੦ਸ, ੩, ੨੩ (650) 
ਕਰਮ, ਕੰਮ 
“ਪ੍ਰਭੂ ਭੁਲਾਏ ਉਝੜਿ ਪਾਏ ਨਿਹਫਲ ਸਭਿ ਕਰਮਾਨ। ” 
- ਸਾਰ ੫, ੨, ੩੨ (1203) 


ਕਰਮ 
“ਨਾ ਕਿਛੁ ਸੇਵਾ ਨਾ ਕਰਮਾਰੇ। ” 
- ਰਾਮ ੫, ਅਸ ੨, ੮:੨ (913) 


(1) ਬਖ਼ਸ਼ਿਸ਼ ਰਾਹੀਂ, ਵੇਖੋ “ਕਰਮੀ” (2) 
“ਕਰਮਿ ਪਰਾਪਤਿ ਤਿਸੁ ਹੋਵੈ ਜਿਸ ਨੋ ਹੋਇ ਦਇਆਲੂ। ”” 
- ਸਿਰੀ ੫, ੯੦, ੧:੪ (49) 
(2) ਭਾਗਾਂ ਨਾਲ, ਵੇਖੋ “ਕਰਮੀ?” (3) 
“ਜਿਨ ਸਤਿਗੁਰੁ ਮਿਲਿਆ ਸੇ ਵਡਭਾਗੀ ਪੂਰੇ ਕਰਮਿ ਮਿਲਾਵਣਿਆ। ”” 
- ਮਾਝ ੩, ਅਸ ੩, ੩:੩ (110) 


ਹੋਰ ਰੂਪ: 
ਕਰੰਮਿ - 
“ਮਿਸਲ ਫਕੀਰਾਂ ਗਾਖੜੀ ਸੁ ਪਾਈਐ ਪੂਰ ਕਰੰਮਿ। ” 
- ਸਲੋ ਫਰ, ੧੧੧੨ (1384) 





1091 


(3) ਕਰਮ, ਕੰਮ (ਅਨੁਸਾਰ) 
“ਆਪੇ ਗੁਰੁ ਦਾਤਾ ਕਰਮਿ ਬਿਧਾਤਾ। ” (ਕਰਮਾਂ ਅਨੁਸਾਰ ਫਲ ਦੇਣ ਵਾਲਾ) 
- ਮਾਝ ੩, ੨੯, ੨:੧ (126) 
(4) ਅਮਲ/ਕਰਣੀ ਦੁਆਰਾ, ਕਾਰਜ ਦੁਆਰਾ, ਵੇਖੋ “ਕਰਮੀ?” (1) 
“ਰਸਿ ਰਸਿਆ ਹਰਿਆ ਸਦਾ ਪਕੈ ਕਰਮਿ ਧਿਆਨਿ। ” 
- ਮਾਝ ੧, ਵਾਰ ੨੦ਸ, ੧, ੧੨ (147) 
“ਮਨਿ ਬਚਨਿ ਕਰਮਿ ਜਿ ਤੁਧੁ ਅਰਾਧਹਿ ਸੇ ਸਭੇ ਫਲ ਪਾਵਹੇ । 
- ਗਉ ੫. ਛੰਤ ੨, ੩:੪ (248) 
“ਸੇਵਕ ਸੇਵਹਿ ਕਰਮਿ ਚੜਾਉ। ” (ਸ਼ੁਭ ਕਰਣੀ ਦਾ ਚੜਾਵਾ ਚੜ੍ਹਾਉਂਦੇ ਹਨ) 
- ਆਸਾ ੧, ਵਾਰ ੫ਪਸ, ੧, ੨੧੧ (465) 
“ਜਿਤੁ ਕਰਮਿ ਸੁਖੁ ਉਪਜੈ ਭਾਈ ਸੁ ਆਤਮ ਤਤੁ ਬੀਚਾਰੀ। ” (ਕਾਰਜ, ਕੰਮ) 
- ਸੋਰ ੧, ਅਸ ੨, ੧2੨ (635) 


ਕਰਮਿਆ --- ਕੰਮ ਕਰਦਾ ਹੈ 
“ਕਿਰਤ ਰੇਖ ਕਰਿ ਕਰਮਿਆ। ” 
- ਬਸੰ ਪ, ਅਸ ੨, ੬:੨ (1193) 


(1) ਕਰਮਾ/ਕੀਤੇ ਕੰਮਾਂ ਕਰਕੇ, ਵੇਖੋ ਕਰਮਿ (3) 
“ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰੁ । ” 
- ਜਪੁ ੧, ੪੧੬ (2) 
“ਕਰਮੀ ਕਰਮੀ ਹੋਇ ਵੀਚਾਰੁ । ? 
- ਜਪੁ ੧, ੩੪੬ (7) 
(2) ਬਖ਼ਸ਼ਿਸ਼ ਸਦਕਾ, ਵੇਖੋ “ਕਰਮਿ” (1) 
“ਨਾਨਕ ਨਦਰੀ ਕਰਮੀ ਦਾਤਿ। ” 
- ਜਪੁ ੧, ੨੪੧੬ (5) 
ਹੋਰ ਰੂਪ: 


ਕਰਮੁ - 
“ਬਹੁਤਾ ਕਰਮੁ ਲਿਖਿਆ ਨਾ ਜਾਇ। ” (ਬਖ਼ਸ਼ਿਸ਼) 


- ਜਪੁ ੧, ੨੫੧੧ (5) 
(3) (ਚੰਗੇ) ਭਾਗਾਂ ਨਾਲ, ਵੇਖੋ “ਕਰਮਿ? (2) 
“ਜਪੁ ਤਪੁ ਸੰਜਮੁ ਭਾਣਾ ਸਤਿਗੁਰੂ ਕਾ ਕਰਮੀ ਪਲੈ ਪਾਇ। ” 
ਹੁ - ਸਿਰੀ ੪, ਵਾਰ ੧੩ਸ, ੩, ੨:੪ (88) 
(4) ਕਰਮਕਾਂਡੀ 
“ਸੁਰਿ ਨਰ ਵਿਰਤਿ ਪਖਿ ਕਰਮੀ ਨਾਚੇ ਮੁਨਿ ਜਨ ਗਿਆਨ ਬੀਚਾਰੀ। ” 
- ਗੂਜ ੩, ਅਸ ੧, ੪:੧ (506) 
(5) ਕਰਮ ਕਾਂਡ ਕੀਤਿਆਂ 
“ਕਰਮੀ ਸਹਜੁ ਨ ਉਪਜੈ ਵਿਣੁ ਸਹਜੈ ਸਹਸਾ ਨ ਜਾਇ। ”” 
੍‌੍ - ਰਾਮ ੩, ਅਨੰ ੧੮:੧ (919) 


(1) ਬਖ਼ਸ਼ਿਸ਼, ਮਿਹਰ ਵੇਖੋ “ਕਰਮੀ” (2) 





1092 


“ਕਰਮਿ ਮਿਲੈ ਤ ਪਾਈਐ ਵਿਣੁ ਕਰਮੈ ਪਾਇਆ ਨ ਜਾਇ। ” (ਬਖ਼ਸ਼ਿਸ਼ ਦੇ) 
- ਸਿਰੀ ੩, ੩੯, ੪:੧ (29) 
(2) ਗਤੀ, ਵਰਤਾਰਾ 
“ਗਿਆਨ ਖੰਡ ਕਾ ਆਖਹੁ ਕਰਮੁ । ? 
= ਜਪੁ ੧, ੩੫੨ (7) 
“ਜੈਸਾ ਕਰਮੁ ਤੈਸੀ ਲਿਵ ਲਾਵੈ । ” (ਕਰਣੀ) 
- ਪੁਭਾ ੧, ਅਸ ੧, ੩੩ (1342) 
(3) ਕੰਮ, ਸ਼ੁਭ ਕਰਣੀ/ਕਰਮ 
“ਸੋਹਾਗਣੀ ਕਿਆ ਕਰਮੁ ਕਮਾਇਆ। ”? 
- ਸਿਰੀ ੧, ਅਸ ੨੮, ੮੧ (72) 
“ਧਰਮ ਸੇਤੀ ਵਾਪਾਰੁ ਨ ਕੀਤੋ ਕਰਮੁ ਨ ਕੀਤੋ ਮਿਤੁ । ? 
- ਸਿਰੀ ੧, ਪਹ ੧, ੩੫ (75) 
“ਹਰਿ ਕੋ ਨਾਮੁ ਜਪਿ ਨਿਰਮਲ ਕਰਮੁ । ? 
- ਗਉ ੫. ਸੁਖ ੩, ੮:੨ (266) 


(4) ਚੰਗੇ ਭਾਗ 
“ਕਰਮੁ ਹੋਵੈ ਸਤਿਗੁਰੂ ਮਿਲਾਏ। ” 


- ਮਾਝ ੩, ਅਸ ੨, ੧:੧ (110) 
(5) ਸਾਸ਼ਤਰਾਂ ਅਨੁਸਾਰ ਦਸੇ ਸ਼ੁਭ ਕਰਮ 
“ਕਰਮੁ ਧਰਮੁ ਤੇਰੇ ਨਾਮ ਕੀ ਜਾਤਿ। ” 
- ਗਉ ੧, ੧੦, ੧":੨ (154) 
“ਕਰਮੁ ਨ ਜਾਣਾ ਧਰਮੁ ਨ ਜਾਣਾ ਲੋਭੀ ਮਾਇਆਧਾਰੀ। ” 
- ਸੋਰ ੫, ੬੨, ੧੨ (624) 


ਕਰੜਾ, ਸਖਤ 
“ਕਰਰੋ ਧੁਮਰਾਇਆ। ” 

- ਸੂਹੀ ੫, ੪੬, ੨੨ (746) 
ਰਸਤਾ 
“ਕਹਨ ਕਹਾਵਨ ਇਹੁ ਕੀਰਤਿ ਕਰਲਾ। ” 

- ਸਿਰੀ ੫, ੯੬, ੩:੧ (51) 
(“ਮਹਾਨਕੋਸ਼” ਇਸ ਦੇ ਅਰਥ “ਸ਼ਬਦ” “ਧੁਨੀ” ਅਤੇ “ਗੁਰੂ ਗਿਰਾਰਥ” “ਕਰਤੇ ਹੈ” 
ਕਰਦਾ ਹੈ) 


“ਸਾਹਿਬ ਕਾ ਫੁਰਮਾਣੁ ਹੋਇ ਉਠੀ ਕਰਲੈ ਪਾਹਿ। ” (ਰਸਤੇ ਉਪਰ) 
- ਸਾਰ ੪, ਵਾਰ ਪਸ, ੨, ੧:੬ (1239) 





1093 


“ਕਰਵਤੁ ਭਲਾ ਨ ਕਰਵਟ ਤੇਰੀ । ”” 
- ਆਸਾ ਕਬ, ੩੫, ੧:੧ (484) 
ਹੋਰ ਰੂਪ: 
ਕਰਵਟੁ - 
“ਕਰਵਟੁ ਦੇ ਮੋ ਕਉ ਕਾਹੇ ਕਉ ਮਾਰੇ । ”” 
- ਆਸਾ ਕਬ, ੩੫, ੧":੨ (484) 


“ਮਨ ਕਾਮਨਾ ਤੀਰਥ ਜਾਇ ਬਸਿਓ ਸਿਰਿ ਕਰਵਤ ਧਰਾਏ । ” 
- ਸੋਰ ੫, ਅਸ ੩, ੩੧੧ (645) 


- ਸੂਹੀ ਕਬ ੨, ੨੧੧ (792) 


- ਜਪੁ ੧, ੩੭:੧੮ (8) 
“ਜਗੁ ਕਰੜਾ ਮਨਮੁਖੁ ਗਾਵਾਰੁ। ? (ਸਖਤ, ਭਾਵ ਦੁੱਖਾਂ/ਮੁਸੀਬਤਾਂ ਭਰਿਆ) 
- ਰਾਮ ੧, ਸਿਗੋ ੪੬:੨ (943) 
ਹੋਰ ਰੂਪ: 


ਕਰੜੀ - 
“ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖ ਸਾਰੁ। ” (ਔਖੀ, ਕਠਿਨ) 
- ਸਲੋ ੪, ੧੬੧ (1422) 


(1) ਕੀਤਾ 
“ਗੁਰਦੇਵ ਕਰਤਾ ਸਭਿ ਪਾਪ ਹਰਤਾ ਗੁਰਦੇਵ ਪਤਿਤ ਪਵਿਤ ਕਰਾ। ” 
- ਗਉ ੫. ਬਾਅ ੧ਸ:੬ (250) 
(2) ਕਲਾ, ਖੇਡ, ਵਿਚਾਰ 
“ਸਭ ਤਜੀ ਮਨੈ ਕੀ ਕਾਮ ਕਰਾ। ”? 
- ਆਸਾ ੫, ੧੫੩, ੨੨ (408) 
(3) ਮੈ ਕਰਾਂ 
“ਹਮਰੇ ਪਿਤਾ ਠਾਕੁਰ ਪਰ੍ਭ ਸੁਆਮੀ ਹਰਿ ਦੇਹੁ ਮਤੀ ਜਸੁ ਕਰਾ। ”” 
- ਬਿਲਾ ੪, ੩, ੨:੧ (799) 


“ਗੁਰਮੁਖਾਂ ਕਰਾਂ ਉਪਰਿ ਹਰਿ ਚੇਤਿਆ ਸੇ ਪਾਇਨਿ ਮੋਖ ਦੁਆਰੁ। ” (ਹਥਾਂ ਤੇ ਭਾਵ 
ਹੁਣੇ ਇਸੇ ਜਨਮ ਵਿਚ) 
- ਸਲੋ ੩, ੪੨:੪ (1418) 


“ਗੁਰਮੁਖਿ ਆਪੁ ਪਛਾਣੀਐ ਅਵਰ ਕਿ ਕਰੇ ਕਰਾਇ। ” 





1094 


- ਸਿਰੀ ੧, ਅਸ ੧੧, ੯:੩ (60) 
“ਸੋਈ ਕਰਾਇ ਜੋ ਤੁਧੁ ਭਾਂਵੈ। ” (ਕਰਾਉਂਦਾ ਹੈ) 


- ਸੋਰ ੫, ੭੧, ੧:੧ (626) 
ਹੋਰ ਰੂਪ: 
ਕਰਾਇਓ - 
“ਹਰਿ ਆਨਿ ਮੇਲਿਓ ਸਤਿਗੁਰੂ ਖਿਨੁ ਬੰਧ ਮੁਕਤਿ ਕਰਾਇਓ। ” (ਕਰਵਾਇਆ ਹੈ) 
- ਮਾਲੀ ੪, ੩, ੧:੨ (985) 
ਕਰਾਇਆ - 
“ਜਿਉ ਭਾਵੈ ਤਿਉ ਰਖੁ ਤੂ ਸਭ ਕਰੇ ਤੇਰਾ ਕਰਾਇਆ। ” (ਕਰਵਾਇਆ) 
- ਮਾਝ ੧, ਵਾਰ ੩:੩ (139) 
“ਮਥਿ ਅੰਮ੍ਰਿਤੁ ਪੀਆ ਇਹੁ ਮਨੁ ਦੀਆ ਗੁਰ ਪਹਿ ਮੋਲੁ ਕਰਾਇਆ। ” 
(ਕਰਵਾਇਆ ਭਾਵ ਪੁਆਇਆ) 
- ਸੂਹੀ ੧, ਛੰਤ ੫, ੨:੩ (766) 
“ਪੀ ਅੰਮ੍ਰਿਤ ਆਘਾਨਿਆ ਗੁਰਿ ਅਮਰੁ ਕਰਾਇਆ। ” (ਕਰ ਦਿਤਾ) 
- ਬਿਲਾ ੫, ੩੩, ੨੨ (808) 
ਕਰਾਇਸੀ - 
“ਆਪੇ ਕਾਰ ਕਰਾਇਸੀ ਅਵਰੁ ਕਿ ਕਰਣਾ ਜਾਇ। ” (ਕਰਵਾਏਗਾ) 
- ਸਿਰੀ ੩, ੪੯, ੩:੩ (32) 
ਕਰਾਇਹਿ - 
“ਤੂੰ ਆਪੇ ਗੁਰਮੁਖਿ ਮੁਕਤਿ ਕਰਾਇਹਿ। ” (ਕਰਵਾਉਂਦਾ ਹੈ) 
- ਮਾਝ ੫. ੯, ੪੧ (97) 
“ਭਗਤਿ ਕਰੀ ਕਰਾਇਹਿ ਮੋਰ। ” (ਕਰਵਾਏ) 
- ਪੁਭਾ ੧, ੧੪, ੪੨ (1331) 
ਕਰਾਇਦਾ - 
“ਤੂੰ ਆਪੇ ਮੁਕਤਿ ਕਰਾਇਦਾ ਇਕ ਨਿਮਖ ਘੜੀ ਕਰਿ ਖਿਆਲੁ। ” (ਕਰਵਾਉ'ਦਾ 
ਹੈ) 
- ਸਿਰੀ ੪, ਵਾਰ ੭:੪ (85) 
“ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ। ” (ਕਰ ਦਿੰਦਾ ਹੈ) 
- ਆਸਾ ੧, ਵਾਰ ੧੬੫ (472) 
“ਭਾਣੇ ਵਿਚਿ ਵਡੀ ਵਡਿਆਈ ਭਾਣਾ ਕਿਸਹਿ ਕਰਾਇਦਾ। ” [ਮੰਨਵਾਉਦਾ (ਭਾਵ)] 
- ਮਾਰੂ ੩, ਸੋਲਾ ੨੦, ੩:੩ (1063) 
ਕਰਾਇਨਿ - 
“ਕੀਤਾ ਲੋੜਨਿ ਸੋਈ ਕਰਾਇਨਿ ਦਰਿ ਫੇਰੁ ਨ ਕੋਈ ਪਾਇਦਾ। (ਕਰਵਾਉਂਦਾ ਹੈ) 
- ਮਾਰੂ ੫, ਸੋਲਾ ੫, ੧੦:੩ (1076) 
ਕਰਾਈ - 
“ਸੰਜੋਗੀ ਆਇਆ ਕਿਰਤੁ ਕਮਾਇਆ ਕਰਣੀ ਕਾਰ ਕਰਾਈ। ”” (ਕਰਵਾਈ) 
- ਸਿਰੀ ੧, ਪਹ ੨, ੧:੪ (75) 
“ਆਸਾ ਮਨਸਾ ਸਭ ਤੇਰੀ ਮੇਰੇ ਸੁਆਮੀ ਜੈਸੀ ਤੂ ਆਸ ਕਰਾਵਹਿ ਤੈਸੀ ਕੋ ਆਸ 
ਕਰਾਈ। ”” (ਕਰਦਾ ਹੈ) 





1095 


- ਗੋਂਡ ੪, ੧, ੪:੧ (860) 
ਕਰਾਈਐ - 
“ਜੇਹੀ ਸੇਵ ਕਰਾਈਐ ਕਰਣੀ ਭੀ ਸਾਈ। ”” (ਕਰਵਾਏ) 
- ਆਸਾ ੧, ਅਸ ੧੮. ੭੧ (421) 
“ਨਾਨਕ ਮੇਲਿ ਮੇਲਿ ਪ੍ਰਭ ਸੰਗਤਿ ਮਿਲਿ ਸੰਗਤਿ ਹੰਸੁ ਕਰਾਈਐ। ” (ਕਰਵਾਈਐ) 
- ਰਾਮ ੪, ੪, ੪:੨ (882) 


ਕਰਾਏ - 
“ਗੁਰਮੁਖਿ ਆਪੇ ਦੇਇ ਵਡਾਈ ਆਪੇ ਸੇਵ ਕਰਾਏ। ” (ਕਰਵਾਏ, ਕਰਵਾਉਂਦਾ ਹੈ) 
- ਸਿਰੀ ੩, ੪੮, ੨੩ (32) 


“ਬਿਨੁ ਸਿਮਰਨ ਧ੍ਿਗਿ੍‌ ਕਰਮ ਕਰਾਸ। ” 
- ਗਉਂ ੫, ਅਸ ੭, ੨:੧ (239) 


“ਤਿਨ ਕਉ ਸਭਿ ਨਿਵਹਿ ਅਨਦਿਨੁ ਪੂਜ ਕਰਾਹੀ। ” 
- ਗਉਂ ੩, ਅਸ ੪, ੭:੨ (231) 
ਹੋਰ ਰੂਪ: 
ਕਰਾਂਹੀ - 
“ਨਾਰਦਿ ਕਹਿਆ ਸਿ ਪੂਜ ਕਰਾਂਹੀ। ”” 
- ਬਿਹਾ ੪, ਵਾਰ ੨੦ਸ, ੧, ੨੨ (556) 
(2) ਕਰਵਾਉਂਦੇ ਹਨ 
“ਜੀਵਤ ਪਿਤਰ ਨ ਮਾਨੈ ਕੋਊ ਮੂਏ' ਸਿਰਾਧ ਕਰਾਹੀ। ” 
- ਗਉ ਕਬ, ੪੫, ੧:੧ (332) 
ਕਰਾਗਉ ---- ਕਰਾਂਗਾ, ਕਮਾਵਾਂਗਾ 
“ਜਿਉ ਮਿਲੈ ਪਿਆਰਾ ਆਪਨਾ ਤੇ ਬੋਲ ਕਰਾਗਉ। ” 
- ਬਿਲਾ ੫, ੩੨, ੧:੨ (808) 


“ਤਿਨ ਸੁੰਵੀ ਦੇਹ ਫਿਰਹਿ ਬਿਨੁ ਨਾਵੈ ਓਇ ਖਪਿ ਖਪਿ ਮੁਏ ਕਰਾਂਝਾ। ? 
- ਜੈਤ ੪, ੫, ੧੨ (697) 


ਕਰਮ, ਭਾਗ 
“ਉਨ ਸੰਗੁ ਸੋ ਪਾਏ ਜਿਸੁ ਮਸਤਕਿ ਕਰਾਮ। ? 


- ਧਨਾ ੫, ੨੩, ੩:੪ (676) 


“ਗੁਰਮੁਖਿ ਸਾਂਤਿ ਉਤਮ ਕਰਾਮੰ। ” 
- ਬਿਲਾ ੧, ਅਸ ੧, ੭੨ (831) 


-<> (1) ਅਚੰਭਤ ਕਰਨ ਵਾਲੀ/ਹੈਰਾਨੀ ਯੂਕਤ ਘਟਨਾ 
“ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ। ” 





1096 


- ਰਾਮ ਬਸ, ਵਾਰ ੭:੨ (968) 
(2) ਵਡਿਆਈ, ਵੇਖੋ “ਕਰਾਮਾਤਿ” 
““ਦੂਣੀ ਚਉਣੀ ਕਰਾਮਾਤਿ ਸਚੇ ਕਾ ਸਚਾ ਢੋਆ। ” 


- ਰਾਮ ਬਸ, ਵਾਰ ੮:੮ (968) 


“ਨਾਨਕ ਸਤਿਗੁਰੁ ਸੇਵਿ ਸੁਖੁ ਪਾਇਆ ਜਿਨ ਪੂਰਬਿ ਲਿਖਿਆ ਕਰਾਮੁ। ” 
- ਸਾਰ ੪, ਵਾਰ ੨੮ਸ, ੩, ੨:੩ (1248) 


“ਬੁਰਾ ਭਲਾ ਨ ਪਛਾਣੈ ਪ੍ਰਾਣੀ ਆਗੈ ਪੰਥੁ ਕਰਾਰਾ। ” 
- ਸਿਰੀ ੫, ਪਹ ੪, ੨੩ (77) 
“ਏਹ ਜਮ ਕੀ ਸਿਰਕਾਰ ਹੈ ਏਨਾ ਉਪਰਿ ਜਮ ਕਾ ਡੰਡੁ ਕਰਾਰਾ। (ਸਖਤ) 
- ਗੂਜ ੩, ਵਾਰ ੧੨:੨ (513) 
“ਤਿਸੁ ਵਿਚਿ ਵਰਤੈ ਹੁਕਮੁ ਕਰਾਰਾ। ” (ਪ੍ਰਬਲ, ਸਖਤ) 
- ਮਾਰੂ ੩, ਸੋਲਾ, ੧੭, ੫:੨ (1060) 


“ਢੰਢੋਲਤ ਢੂਢਤ ਹਉ ਫਿਰੀ ਢਹਿ ਢਹਿ ਪਵਨਿ ਕਰਾਰਿ। ” 
- ਰਾਮ ੧, ਓਅੰ ੩੧੧ (933) 


“ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ ਹਜੂਰਿ ਖੁਦਾਇ। ”” 

- ਤਿਲੰ ਕਬ, ੧, ੧੨ (727) 
(2) ਕਰੜੀ 
“ਧਨ ਪਿਰ ਕਾ ਇਕ ਹੀ ਸੰਗਿ ਵਾਸਾ ਵਿਚਿ ਹਉਮੈ ਭੀਤਿ ਕਰਾਰੀ। ? 

- ਮਲਾ ੪, ੧, ੪:੧ (1263) 


“ਗਾਵਨਿ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ । ” 
- ਜਪੁ ੧, ੨੭੯ (6) 
“ਦੂਜੈ ਭਾਇ ਮੁਠੀ ਜੀਉ ਬਿਨੁ ਗੁਰ ਸਬਦ ਕਰਾਰੇ । ” (ਸਖਤ, ਪ੍ਰਭਾਵਸ਼ਾਲੀ) 
- ਗਉ ੩. ਛੰਤ, ੧, ੩:੨ (244) 
“ਜਮ ਪੁਰਿ ਵਜਹਿ ਖੜਗ ਕਰਾਰੇ । ” (ਭਾਰੇ) 
- ਮਾਰੂ ੧, ੧੨, ੪:੩ (993) 


ਹੋਰ ਰੂਪ: 
ਕਰਾਰੈ - 
“ਨਾ ਦੁਖੁ ਦੇਖਹਿ ਪੰਥਿ ਕਰਾਰੈ। ” (ਕਰੜੇ, ਔਖੇ) 
- ਮਾਰੂ ੧, ਸੋਲਾ ੧੨, ੧੪੨੨ (1033) 


ਕਰਾਵਹਿ ---- ਕਰਵਾਉਂਦਾ ਹੈ 
“ਤੂ ਆਪੇ ਪੂਜਹਿ ਪੂਜ ਕਰਾਵਹਿ ਸਤਿਗੁਰ ਕਉ ਸਿਰਜਣਹਾਰਿਆ। ” 





1097 


- ਗਉਂ ੪, ਵਾਰ ੨੦ਸ, ੪, ੨੬ (311) 
ਹੋਰ ਰੂਪ: 
ਕਰਾਵਹੁ - 
“ਉਦਮੁ ਕਰਉ ਕਰਾਵਹੁ ਠਾਕੁਰ ਪੇਖਤ ਸਾਧੂ ਸੰਗਿ। ” (ਕਰਵਾਓ) 
- ਆਸਾ ੫. ੧੩੯, ੧੧ (405) 
ਕਰਾਉਣ ਵਾਲਾ, ਕਰਾਉਣ ਦੇ ਸਮਰਥ 
“ਕਰਣ ਕਰਾਵਣਹਾਰ ਪ੍ਰਭੁ ਦਾਤਾ ਪਾਰਬ੍ਰਹਮ ਪੁਭੁ ਸੁਆਮੀ। ” 
- ਸੋਰ ੫, ੨੪, ੧:੧ (615) 
ਹੋਰ ਰੂਪ: 
ਕਰਾਵਣਹਾਰਾ - 
“ਅੰਤਰਿ ਗੁਰ ਗਿਆਨੁ ਹਰਿ ਰਤਨੁ ਹੈ ਮੁਕਤਿ ਕਰਾਵਣਹਾਰਾ। ”? 
- ਵਡ ੪, ਵਾਰ ੧੮ਸ, ੩, ੨:੬ (593) 
ਕਰਵਾਉਣ ਲਈ 
“ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ। ”? 
- ਸੂਹੀ ੫, ਛੰਤ ੧੦, ੧੧ (783) 


ਹੋਰ ਰੂਪ: 


ਕਰਾਵਣਿਆ - 
“ਲਿਖਿਆ ਲੇਖੁ ਨ ਮੇਟੈ ਕੋਈ ਗੁਰਮੁਖਿ ਮੁਕਤਿ ਕਰਾਵਣਿਆ। ” (ਕਰਾਉਂਦਾ ਹੈ) 


- ਮਾਝ ੧, ਅਸ ੧, ੫:੩ (109) 


ਕਰਵਾਉਣ ਵਾਲਾ, ਕਰਾ ਸਕਨ ਵਾਲਾ 
“ਕਰਨ ਕਰਾਵਨ ਸਭੁ ਕਿਛੁ ਏਕੈ । ” 

- ਗਉ ੫, ਅਸ ੧, ੮:੧ (236) 
“ਆਪੇ ਕਰਨ ਕਰਾਵਨ ਜੋਗੁ। (ਕਰਵਾਉਣ ਦੇ) 

- ਗਉ ੫. ਸੁਖ ੯, ੮:੩ (275) 


- ਗਉਂ ੫, ੭੬, ੩:੩ (178) 


- ਗਉਂ ੫, ਬਾਅ ੮:੧ (251) 


- ਸੋਰ ਕਬ, ੫, ੩:੧ (655) 





1098 


- ਗਉ ੫. ਸੁਖ ੨੩, ੪:੮ (294) 


“ਅਵਰੁ ਜਿ ਕਰਨ ਕਰਾਵਨੋ ਤਿਨ ਮਹਿ ਭਉ ਹੈ ਜਾਮ ਕਾ। ? 
- ਗਉਂ ੫, ੧੪੨, ੧":੨ (211) 


“ਜਿਨ ਨਾਨਕੁ ਸਤਿਗੁਰੁ ਪੂਜਿਆ ਤਿਨ ਹਰਿ ਪੂਜ ਕਰਾਵਾ। ” 
- ਆਸਾ ੪, ਛੰਤ ੧੯, ੨:੪ (450) 
ਹੋਰ ਰੂਪ: 
ਕਰਾਂਵੈ - 
“ਹਰਿ ਵਣਜੁ ਕਰਾਵੈ ਦੇ ਰਾਸਿ ਰੇ। ” (ਕਰਵਾਉਂਦਾ ਹੈ) 
- ਗਉਂ ੪, ੪੫, ੧":੨ (165) 
“ਹਰਿ ਨਾਮੁ ਤਾਣੁ ਹਰਿ ਨਾਮੁ ਦੀਬਾਣੁ ਹਰਿ ਨਾਮੋ ਰਖ ਕਰਾਵੈ। ” (ਰੱਖਿਆ ਕਰਦਾ 
ਹੈ) 
- ਗਉ ੪, ਵਾਰ ੮ਸ, ੪, ੧:੩ (303) 
(2) ਮੈਂ ਕਰਵਾਵਾਂ 
“ਕਉਣੁ ਗੁਰੂ ਕੈ ਪਹਿ ਦੀਖਿਆ ਲੇਵਾ ਕੈ ਪਹਿ ਮੁਲੁ ਕਰਾਵਾ। ” 
- ਸੂਹੀ ੧, ੯, ੧:੨ (730) 


“ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ। (ਸਿਰਜ ਕੇ) 


- ਜਪੁ ੧, ੭੪੫ (2) 
“ਕੋਟਿ ਜਨਾ ਕਰਿ ਸੇਵ ਲਗਾਇਆ ਜੀਉ। ” (ਪੈਦਾ ਕਰ/ਸਿਰਜ ਕੇ) 
- ਗਉ ੫, ੧੬੬", ੧:੨ (216) 
“ਪੁਤ੍ੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ ਮੁਰਟੀਐ। ” (ਕੀਤੇ/ਥਾਪੇ ਹੋਏ) 
- ਰਾਮ ਬਸ, ਵਾਰ ੨:੧੦ (967) 
“ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ। ” (ਕਿਸ ਤਰਾਂ 
ਕਰਕੇ, ਕਿੰਝ) 
- ਜਪੁ ੧, ੨੧:੧੫ (4) 
“ਮਾਇਆ ਸਰੁ ਸਬਲੁ ਵਰਤੈ ਜੀਉ ਕਿਉ ਕਰਿ ਦੁਤਰੁ ਤਰਿਆ ਜਾਇ। ”! (ਕਰਕੇ, 
ਕਿੰਝ) 
- ਗਉਂ ੩, ਛੰਤ ੪, ੧:੧ (245) 
“ਵੇਖੈ ਵਿਗਸੈ ਕਰਿ ਵੀਚਾਰੁ। ? (ਵਿਚਾਰ ਕਰਕੇ) 
- ਜਪੁ ੧, ੩੭:੧੭ (8) 
“ਬਹੁ ਭੇਖ ਕਰਿ ਭਰਮਾਈਐ ਮਨਿ ਹਿਰਦੈ ਕਪਟੁ ਕਮਾਇ। ”” (ਕਰਕੇ, ਬਣਾਕੇ) 
- ਸਿਰੀ ੩, ੩੫, ੧:੧ (26) 
“ਬਹੁਤੁ ਦਰਬੁ ਕਰਿ ਮਨੁ ਨ ਅਘਾਨਾ। ” (ਭਾਵ ਇਕਠਾ ਕਰਕੇ) 
- ਗਉ ੫, ੮੦, ੧:੧ (179) 
“ਹਥਿ ਕਰਿ ਤੰਤੁ ਵਜਾਵੈ ਜੋਗੀ ਥੋਥਰ ਵਾਜੈ ਬੇਨ। (ਕਰਕੇ ਭਾਵ ਫੜ ਕੇ) 
- ਆਸਾ ੪, ੬੧, ੧:੧ (368) 





1099 


ਹੋਰ ਰੂਪ: 


ਕਰਿਉ - 
“ਪੰਚ ਤਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ ਕੋਈ ਛੇਵਾ ਕਰਿਉ ਜੇ ਕਿਛੁ ਕੀਤਾ 
ਹੋਵੈ । ” (ਕਰਿਆ ਜੇ, ਕਰਕੇ ਦਸੋ) 
- ਸੂਹੀ ੪, ੧੫, ੩:੧ (736) 
(2) ਕੇ 
“ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੂ। ? 
- ਗਉ ੧, ਸੋਹ ੧, ੩:੧ (12) 
“ਬੇਦ ਪੁਰਾਨ ਸਾਧ ਮਗ ਸੁਨਿ ਕਰਿ ਨਿਮਖ ਨ ਹਰਿ ਗੁਨ ਗਾਵੈ । ” 
- ਗਉਂ ੯, ੬, ੧":੨ (220) 
“ਦਾਨੁ ਦੇਇ ਕਰਿ ਪੂਜਾ ਕਰਨਾ। ” (ਦਾਨ ਦੇ ਕੇ) 
- ਆਸਾ ੫. ੮, ੧:੧ (372) 
(3) ਕਰੋ 
“ਕਰਿ ਸਾਧੂ ਅੰਜੁਲੀ ਪੁਨੁ ਵਡਾ ਹੇ । ” 
- ਗਉ ੪, ਸੋਹ ੪, ੧":੧ (13) 
“ਨਾਨਕ ਦਾਸੁ ਇਹੈ ਸੁਖੁ ਮਾਗੈ ਮੋ ਕਉ ਕਰਿ ਸੰਤਨ ਕੀ ਧੂਰੇ। ” (ਬਣਾ ਦਿਓ, 
ਕਰੋ) 
- ਗਉ ੫. ਸੋਹ ੫, ੪:੨ (13) 
“ਸੰਤੋਖੁ ਪਿਤਾ ਕਰਿ ਗੁਰੁ ਪੁਰਖੁ ਅਜਨਮਾ। ”! (ਬਣਾ) 
- ਗਉਂ ੪, ੬੫, ੧:੩ (173) 


ਹੋਰ ਰੂਪ: 
ਕਰਿਅਹੁ - 
“ਅੰਤੇ ਸਤਿਗੁਰੁ ਬੋਲਿਆ ਮੈ ਪਿਛੇ ਕੀਰਤਨੁ ਕਰਿਅਹੁ ਨਿਰਬਾਣੁ ਜੀਉ। ” (ਕਰਨਾ, 
ਕਰਿਆ ਜੇ) 


- ਰਾਮ ਸੁੰਦ, ਸਦ ੫:੧ (923) 
ਕਰਿਆ - 
“ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ। ” (ਕਰਦਾ ਹੈ?) 

- ਗੂਜ ੫, ਸੋਦ ੫, ੨੩੨ (10) 
“ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ। ” (ਕੀਤਾ ਹੈ) 

- ਗੂਜ ੫, ਸੋਦ ੫, ੩੨ (10) 
(4) ਕੀਤੀ 
“ਜਿਨਿ ਦੀਏ ਸੁ ਚਿਤਿ ਨ ਆਵਈ ਪਸੂ ਹਉ ਕਰਿ ਜਾਣੀ। ” (ਆਪਣੀ ਕੀਤੀ 
ਸਮਝਦਾ ਹੈ) 

- ਗਉਂ ੪, ੫੦, ੩:੩ (167) 
ਹੋਰ ਰੂਪ: 
ਕਰਿਓ - 
“%ੰ ਕਉ ਦੀਓ ਅਭੈ ਪਦੁ ਰਾਜੁ ਭਭੀਖਨ ਅਧਿਕ ਕਰਿਓ। ” (ਕੀਤਾ, 
ਕਰਿਆ) 





1100 


- ਮਾਰੂ ਨਾਮ, ੧, ੩:੧ (1105) 
(5) ਸਦਕਾ, ਲਈ 
“ਦਹ ਦਿਸਿ ਲੈ ਇਹੁ ਮਨੁ ਦਉਰਾਇਓ ਕਵਨ ਕਰਮ ਕਰਿ ਬਾਧਾ। ” 
- ਗਉਂ ੫, ੧੬੩", ੧:੨ (215) 
(6) ਸਮਝ ਕੇ, ਕਰਕੇ 
“ਕਰਿ ਪੂਜੈ ਸਗਲ ਪਾਰਬ੍ਰਹਮੁ । ” 
ਗਉ ੫, ਸੁਖ ੯, ੩:੪ (274) 
“ਕਰਿ ਸੇਵਹਿ ਪੂਰਾ ਸਤਿਗੁਰੂ ਭੁਖ ਜਾਇ ਲਹਿ ਮੇਰੀ। ” (ਪੂਰਾ ਸਤਿਗੁਰੂ ਸਮਝਕੇ) 
- ਆਸਾਂ ੪, ਛੰਤ ੧੯, ੩:੩ (451) 
“ਮਿਠਾ ਕਰਿ ਕੈ ਖਾਇਆ ਬਹੁ ਸਾਦਹੁ ਵਧਿਆ ਰੋਗੁ । ? 
- ਸੂਹੀ ੩, ਵਾਰ ੧ਸ, ੩, ੧:੩ (785) 
(7) ਹਥ ਵਿਚ, ਭਾਵ ਕਿਸਮਤ ਵਿਚ 
“ਜੋ ਕਰਿ ਪਾਇਆ ਸੋਈ ਹੋਗੁ। ”” 
- ਗਉ ੫. ਸੁਖ ੧੬, ੨:੨ (284) 
“ਕਰਿ ਕਰਤੈ ਕਰਣੀ ਕਰਿ ਪਾਈ। ”! (ਪਹਿਲੇ “ਕਰਿ” ਦੇ ਅਰਥ “ਕਰਕੇ” “ਸਿਰਜ 
ਕੇ? ਹੈ) 
- ਰਾਮ ੧, ਓਅੰ ੧੮:੬ (932) 
(8) ਸਹਾਰ, ਬਰਦਾਸ਼ਤ ਕਰ/ਉਠਾ ਉਠਾ ਕੇ (ਭਾਵ) 
“ਧਾਵਤ ਜੋਨਿ ਜਨਮ ਭੁਮਿ ਥਾਕੇ ਅਬ ਦੁਖ ਕਰਿ ਹਮ ਹਾਰਿਓ ਰੇ। ”” 
- ਗਉਂ ਕਬ, ੫੬, ੪:੧ (335) 


“ਦੁਖ ਸੁਖ ਕਰਿ ਕੈ ਕੁਟੰਬੁ ਜੀਵਾਇਆ। ” (ਦੁੱਖ ਸੁੱਖ ਸਹਾਰ ਕੇ) 
- ਸੂਹੀ ਕਬ, ੧, ੨:੧ (792) 


(9) ਵਾਸਤੇ, ਲਈ, ਯੋਗ 
“ਦੋਹਾਗਣੀ ਪਿਰ ਕੀ ਸਾਰ ਨ ਜਾਣਹੀ ਕਿਆ ਕਰਿ ਕਰਹਿ ਸੀਗਾਰੁ। ” (ਕਿਸ 
ਵਾਸਤੇ) 
- ਆਸਾ ੩, ਅਸ ੩੭, ੫:੧ (430) 

(10) ਨਾਲ 
“ਜਲੁ ਢੋਵਉ ਇਹ ਸੀਸ ਕਰਿ ਕਰ ਪਗ ਪਖਲਾਵਉ। ”” (ਸਿਰ ਨਾਲ) 

- ਬਿਲਾ ੫, ੫੧, ੧:੧ (813) 
(11) ਰਖ 
“ਹਰਿ ਸਭਨਾ ਕਾ ਹੈ ਖਸਮੁ ਸੋ ਭਗਤ ਜਨ ਚਿਤਿ ਕਰਿ। ”! (ਹੇ ਭਗਤ ਜਨ ਯਾਦ 
ਰੱਖ/ਹਿਰਦੇ ਵਿਚ ਰੱਖ) 

- ਬਿਲਾ ੪, ਵਾਰ ੨:੪ (849) 


ਕਰਿਆ ---- (1) ਕਰਨਾ, ਵੇਖੋ “ਕਰਿ (3) 
(2) ਕੀਤਾ ਭਾਵ ਜਪਿਆ 
“ਜੋਗੀ ਗੋਰਖੁ ਗੋਰਖੁ ਕਰਿਆ। ”? 
- ਗਉ ੪, ੧, ੧੨ (163) 
(3)ਕੀਤਾ/ਸਿਰਜਿਆ/ਬਣਾਇਆ ਗਿਆ 
“ਕਈ ਜਨਮ ਸੈਲ ਗਿਰਿ ਕਰਿਆ। ? 





1101 


- ਗਉਂ ੫, ੭੨, ੨:੧ (176) 
“ਏਕੁ ਬਗੀਚਾ ਪੇਡ ਘਨ ਕਰਿਆ।” 
- ਆਸਾ ੫, ੫੬, ੧੧ (385) 


- ਸ਼ੂਹੀ ੫, ੨੮, ੧੨ (742) 


“ਤਨੁ ਰੈਨੀ ਮਨੁ ਪੁਨਰਪਿ ਕਰਿਹਉ ਪਾਚਉ ਤਤ ਬਰਾਤੀ। ”” 
- ਆਸਾ ਕਬ, ੨੪, ੧੧ (482) 


“ਜਿਸ ਨੋ ਨਦਰਿ ਕਰਹਿ ਤੂੰ ਅਪਣੀ ਸੋ ਗੁਰਮੁਖਿ ਕਰੇ ਵੀਚਾਰੁ ਜੀਉ।” 
- ਆਸਾ ੪, ਛੰਤ ੧੪, ੧:੫ (448) 


“ਹਰਿ ਸੇਵਹੁ ਖਿਨੁ ਖਿਨੁ ਢਿਲ ਮੂਲਿ ਨ ਕਰਹਿ ਜਿਤੁ ਅਸਥਿਰੁ ਜੁਗੁ ਜੁਗੁ ਹੋਵਹੁ। ” 
(ਕਰਿਆ ਜੇ) 
- ਸਿਰੀ ੪, ਪਹ ੩, ੪:੩ (77) 


“ਧਨੁ ਧੰਨੁ ਜਨਮੁ ਸਚਿਆਰੀਆ ਮੁਖ ਉਜਲ ਸਚੁ ਕਰਿਜੈ । ? 
- ਗਉ ੪, ਵਾਰ ੨੦:੫ (312) 


“ਖਲ ਮੂਰਖ ਤੇ ਪੰਡਿਤੁ ਕਰਿਬੋ ਪੰਡਿਤ ਤੇ ਮੁਗਧਾਰੀ । ” 
- ਸਾਰ ਕਬ, ੨, ੩੨ (1252) 


“ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲਿ ਕਰਿਯਉ। ”? 
- ਸਵ ੩, ੧੬:੨ (1395) 
(1) ਕਰਾਂ 
“ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ। ” 
- ਜਪੁ ੧, ੬੧ (2) 
“ਸੁਇਨੇ ਕੈ ਪਰਬਤਿ ਗੁਫਾ ਕਰੀ ਕੈ ਪਾਣੀ ਪਇਆਲਿ। ” (ਕਰਾਂ, ਬਣਾਵਾਂ) 
- ਮਾਝ ੧, ਵਾਰ ੪ਸ, ੧, ੧:੧ (139) 


ਹੋਰ ਰੂਪ: 
ਕਰ - 
“ਅਰਦਾਸਿ ਕਰ) ਗੁਰ ਪੂਰੇ ਆਗੈ ਰਖਿ ਲੇਵਹੁ ਦੇਹੁ ਵਡਾਈ ਰਾਮ। ” 
- ਵਡ ੩, ਛੰਤ ੬, ੩:੨ (571) 


ਕਰੀਅਹਿ - 





1102 


“ਆਨ ਬਾਪਾਰ ਬਨਜ ਜੋ ਕਰੀਅਹਿ ਤੇਤੇ ਦੂਖ ਸਹਾਮਾ। ” 
- ਸਾਰ ੫, ੩੫, ੨੧ (1211) 
ਕਰੀਅਹੁ - 
“ਹਰਿ ਸਾਕਤ ਸੇਤੀ ਸੰਗੁ ਨ ਕਰੀਅਹੁ ਓਇ ਮਾਰੇ ਸਿਰਜਣਹਾਰੇ। (ਕਰਿਆ ਜੇ, 
ਕਰਿਓ) 
- ਗਉਂ ੪, ਵਾਰ ੨੧ਸ, ੪, ੧:੭ (312) 
(2) ਕੀਤੀ 
“ਬ੍ਰਹਮੁ ਬੀਚਾਰਿਆ ਜਨਮੁ ਸਵਾਰਿਆ ਪੂਰਨ ਕਿਰਪਾ ਪ੍ਰਭਿ ਕਰੀ। ”” 
- ਸਿਰੀ ੫, ਛੰਤ ੩, ੫:੩ (81) 
“ਸਬਰ ਸੰਦਾ ਬਾਣੁ ਖਾਲਕੁ ਖਤਾ ਨ ਕਰੀ। ” (ਕਰਦਾ) 
- ਸਲੋ ਫਰ, ੧੧੫:੨ (1384) 
“ਅੰਤੁ ਨ ਪਾਵਤ ਦੇਵ ਸੰਬੈ ਮੁਨਿ ਇੰਦ ਮਹਾ ਸਿਵ ਜੋਗ ਕਰੀ। ”” (ਕੀਤਾ, 
ਕਮਾਇਆ) 
- ਸਵ ੪, ਮਥੁ ੪:੧ (1409) 
(3) ਕਰ, ਹਥ 
“ਚੇਤ ਇਆਨੇ ਬਾਰਿਕ ਨਾਨਕ ਹਮ ਤੁਮ ਰਾਖਹੁ ਧਾਰਿ ਕਰੀ। ” (ਸਿਰ ਤੇ ਹੱਥ 
ਧਰ ਕੇ ਬਚਾ ਲਿਆ) 
- ਗੂਜ ੫, ੧੮, ੨੨ (499) 
(4) ਕਾਰ, ਕਾਜ, ਕੰਮ, ਧੰਧੇ 
“ਕਾਮ ਕਰੀ ਸਭ ਤਿਆਗਿ ਕੈ ਹਉ ਸਰਣਿ ਪਰਉਗੀ। ”? 
- ਸਾਰ ੫, ੧੩੬, ੨੧ (1230) 


ਕਰੀਆ ---- (1) ਕੀਤੀ, ਬਣਾਈ, ਸਾਜੀ 
“ਅਨਿਕ ਕੋਠਰੀ ਬਹੁਤੁ ਭਾਤਿ ਕਰੀਆ ਆਪਿ ਹੋਆ ਰਖਵਾਰਾ। ”? 
- ਗਉਂ ੫, ੧੨੬", ੪:੧ (206) 
“ਨਿਰਗੁਨ ਹਰੀਆ ਸਰਗੁਨ ਧਰੀਆ ਅਨਿਕ ਕੋਠਰੀਆ ਭਿੰਨ ਭਿੰਨ ਭਿੰਨ ਭਿੰਨ 
ਕਰੀਆ। ” (ਬਣਾਈਆਂ ਹਨ) 
- ਸੂਹੀ ੫, ੪੪, ੧:੧ (746) 


(2) ਮਲਾਹ, ਕਰ (ਚੱਪੂ) “ਧਾਰੀ 
“ਤੁਹੀ ਦਰੀਆ ਤੁਹੀ ਕਰੀਆ ਤੁਝੈ ਤੇ ਨਿਸਤਾਰ । ” 
- ਗਉ ਕਬ, ੬੯, ੧:੨ (338) 


(3) ਕੀਤਾ 
“ਤਉ ਮੈ ਹਰਿ ਹਰਿ ਕਰੀਆ। ” (ਜਪਿਆ) 

- ਬਿਹਾ ੫, ੧, ੧":੧ (537) 
“ਤਹਾ ਆਨਦ ਕਰੀਆ। ? (ਕਰਦਾ ਹੈ) 

- ਸੂਹੀ ੫, ੪੪, ੧:੪ (746) 
(4) ਕਰਤਾ, ਕਰਨ ਵਾਲਾ, (ਮਹਾਨਕੋਸ਼) 
“ਗੁਰੂ ਸਮਰਥੁ ਗਹਿ ਕਰੀਆ ਧ੍ਰਵ ਬੁਧਿ ਸੁਮਤਿ ਸਮ੍ਹਾਰਨ ਕਉ। ” 

ਹੁ - ਸਵ ੪, ਕਲ ੨:੨ (1404) 

(“ਸ਼ਬਦਾਰਥ”, “ਦਰਪਣ ” ਨੇ ਇਸ ਦੇ ਅਰਥ “ਕੀਤੇ ” ਦੇ ਹੀ ਕੀਤੇ ਹਨ।) 





1103 


“ਮੇਰੇ ਮਨ ਗੁਰੁ ਗੁਰੁ ਸਦ ਕਰੀਐ। ”! (ਜਪੀਏ) 
- ਗਉਂ ੫, ੧੫੩”, ੧":੧ (213) 
“ਵੋ ਪੇਖਉ ਸੋ ਬਿਨਸਤਉ ਕਾ ਸਿਉ ਕਰੀਐ ਸੰਗੁ। ? (ਕੀਤਾ ਜਾਵੇ) 
- ਗਉਂ ੫. ਬਾਅ ੨੬੩ (255) 
“ਸਕਤਿ ਸਨੇਹੁ ਕਰਿ ਸੁੰਨਤਿ ਕਰੀਐ ਮੈ ਨ ਬਦਉਗਾ ਭਾਈ। ”” (ਕਰੀਦੀ ਹੈ) 
- ਆਸਾ ਕਬ, ੮, ੨੧ (477) 
(2) ਕਰੋ 
“ਹਮ ਪਾਪੀ ਨਿਰਗੁਣ ਕਉ ਗੁਣੁ ਕਰੀਐ। ”” 
- ਗਉ ੧, ਅਸ ੧੬, ੮:੧ (228) 
“ਜਨ ਨਾਨਕ ਕਉ ਪ੍ਰਭ ਕਿਰਪਾ ਕਰੀਐ। ”” 
- ਬਿਲਾ ੫, ੧੧, ੪:੧ (804) 
(3) ਕਰਨੀ ਚਾਹੀਦੀ ਹੈ 
“ਕਬੀਰ ਸੰਗਤਿ ਕਰੀਐ ਸਾਧ ਕੀ ਅੰਤਿ ਕਰੈ ਨਿਰਬਾਹੁ । ” 
- ਸਲੋ ਕਬ, ੯੩੧ (1369) 


“ਆਉ ਸਖੀ ਗੁਣ ਕਾਮਣ ਕਰੀਹਾ ਜੀਉ। ” (ਬਣਾਈਐ) 
- ਗਉ ੪, ੬੬, ੧:੧ (173) 
ਹੋਰ ਰੂਪ: 
ਕਰੀਹੈ - 
“ਮਨੁ ਪਵਨੁ ਦੁਇ ਤੂੰਬਾ ਕਰੀਹੈ ਜੁਗ ਜੁਗ ਸਾਰਦ ਸਾਜੀ। ” (ਕਰੀਏ) 
- ਗਉ ਕਬ, ੫੩, ੩:੧ (335) 


“ਕੋਟਿ ਤੀਰਥ ਇਸਨਾਨੁ ਕਰੀਜਾ। ” 
- ਪ੍ਰਭਾ ਪ, ਅਸ ੩, ੬੨ (1349) 


ਹੋਰ ਰੂਪ: 
ਕਰੀਜੈ - 
“ਦੁਇ ਕਰ ਜੋੜਿ ਇਕੁ ਬਿਨਉ ਕਰੀਜੈ। (ਕਰੋ) 


- ਮਾਝ ੫. ੨੯, ੪੧ (103) 
“ਕਹੁ ਕਬੀਰ ਬਹੁ ਕਾਇ ਕਰੀਜੈ । ” (ਕਾਹਦੇ ਲਈ ਕਰਨਾ ਹੈ) 
- ਗਉ ਕਬ, ੫, ੪:੧ (324) 
“ਉਸਤਤਿ ਕਵਨ ਕਰੀਜੈ ਕਰਤੇ ਪੇਖਿ ਰਹੇ ਬਿਸਮਾ। ” (ਕਰੀਏ) 
- ਗੂਜ ੫, ਅਸ ੧, ੧":੨, (507) 
“ਖਾਜੈ ਪੈਂਝੈ ਰਲੀ ਕਰੀਜੈ । ” (ਕਰਦਾ ਹੈ) 
- ਮਾਰੂ ੧, ਸੋਲਾ ੭, ੧੩:੧ (1027) 
ਕਲੂਟਾ, ਮੁਹਾਵਰਾ “ਕਾਰ ਕਰੀਠਾ” ਅਰਥਾਤ “ਕਾਲਾ ਕਲੂਟਾ”। 
“ਮਨਮੁਖ ਹੀਅਰਾ ਅਤਿ ਕਠੋਰੁ ਹੈ ਤਿਨ ਅੰਤਰਿ ਕਾਰ ਕਰੀਠਾ। ”” 





1104 


- ਗਉਂ ੪, ੬੧, ੩:੧ (171) 


(ਅ. ਕਰੀਮ) ਕਰਮ (ਬਖ਼ਸ਼ਿਸ਼) ਕਰਨ ਵਾਲਾ, ਦਿਆਲੂ, ਬਖ਼ਸ਼ਿੰਦ 
“ਹਕਾ ਕਬੀਰ ਕਰੀਮ ਤੁ ਬੇਐਬ ਪਰਵਦਗਾਰ। ? 
ਤੇ - ਤਿਲੰ ੧, ੧, ੧:੨ (721) 
ਹੋਰ ਰੂਪ: 
ਕਰੀਮਾ - 
“ਕੁਦਰਤਿ ਕਾਦਰ ਕਰਣ ਕਰੀਮਾ। ”” 
- ਮਾਰੂ ੫, ਸੋਲਾ ੧੨, ੧੫:੧ (1084) 
ਕਰੀਮਾਂ - 
“ਕਰੀਮਾਂ ਰਹੀਮਾਂ ਅਲਾਹ ਤੂ ਗਨ?। ” (ਹੇ ਬਖ਼ਸ਼ਿੰਦ) 
- ਤਿਲੰ ਨਾਮ, ੨, ੧੧ (727) 
ਕਰੀਮੁ - 
“ਸੋ ਕਰਤਾ ਕਾਦਰ ਕਰੀਮੁ ਦੇ ਜੀਆ ਰਿਜਕੁ ਸੰਬਾਹਿ। ? 
- ਆਸਾ ੧, ਵਾਰ ੨੪੨੨ (475) 


“ਦਸ ਚਾਰਿ ਹਟ ਤੁਧੁ ਸਾਜਿਆ ਵਾਪਾਰੁ ਕਰੀਵੇ। 
- ਸਿਰੀ ੪, ਵਾਰ ੩੨ (83) 


“ਕਰੁ ਗਹਿ ਲੀਨੇ ਹਰਿ ਜਸੋ ਦੀਨੇ ਜੋਨਿ ਨ ਧਾਂਵੈ ਨਹ ਮਰੀ। ”” 
- ਸਿਰੀ ੫, ਛੰਤ ੩, ੫:੪ (81) 
(2) ਮਸੂਲ, ਟੈਕਸ 
“ਜਮੁ ਜਾਗਾਤੀ ਦੂਜੈ ਭਾਇ ਕਰੁ ਲਾਏ। ” 
- ਮਾਝ ੩, ਅਸ ੨੯, ੫:੧ (127) 
(3) ਕਰੋ 
“ਮਾਨਸ ਦੇਹ ਬਹੁਰਿ ਨਹ ਪਾਵੈ ਕਛੂ ਉਪਾਉ ਮੁਕਤਿ ਕਾ ਕਰੁ ਰੇ। ” 
- ਗਉਂ ੯, ੯, ੨:੧ (220) 
“ਜਿਉ ਜਾਨਹੁ ਤਿਉ ਕਰੁ ਗਤਿ ਮੇਰੀ। ” 
- ਸੂਹੀ ਰਵਿ, ੧, ੩:੪ (793) 
“ਗੁਰੁ ਕਰੁ ਸਚੁ ਬੀਚਾਰੁ ਗੁਰੂ ਕਰੁ ਰੇ ਮਨ ਮੇਰੇ। ” (ਧਾਰਨ ਕਰੋ) 
- ਸਵ ੪, ਨਲ ੮:੩ (1399) 


੫ 


“ਗੁਰੁ ਗੁਰੁ ਗੁਰੁ ਕਰੁ ਮਨ ਮੇਰੇ। ” (ਜਪੋ) 


੩ =੬ 


- ਸਵ ੪, ਨਲ ੯:੧ (1399) 


“ਕਰੁਣ ਕ੍ਰਿਪਾਲ ਗੋਪਾਲ ਦੀਨ ਬੰਧੁ ਨਾਨਕ ਉਧਰੁ ਸਰਨਿ ਪਰੀਆ। ”” 
- ਕਾਨ ੫, ੩੦, ੨੧੨ (1303) 


“ਦਿਨ ਖਾਤ ਜਾਤ ਬਿਹਾਤ ਪ੍ਰਭ ਬਿਨੁ ਮਿਲਹੁ ਪ੍ਰਭ ਕਰੁਣਾ ਪਤੇ। ” 





1105 


- ਆਸਾ ੫, ਛੰਤ ੧੪, ੧:੩ (462) 
“ਕ੍ਰਿਪਾ ਸਿੰਧੁ ਕਰੁਣਾ ਪ੍ਰਭ ਧਾਰਹੁ ਹਰਿ ਪ੍ਰੇਮ ਭਗਤਿ ਕੋ ਨੇਹ । ” 
- ਜੈਤ ੫, ੧੦, ੧2੨ (702) 
ਕਰੁਣਾਨਿਧਿ -- ਦਇਆ ਦੇ ਖਜਾਨੇ/ਕੋਸ਼ 
“ਜੋ ਜੋ ਸਰਣਿ ਪਰਿਓ ਕਰੁਣਾਨਿਧਿ ਤੇ ਤੇ ਭਵਹਿ ਤਰਾਏ। ” 
- ਸਾਰ ੫, ੮, ੧੧੨ (1204) 


ਕਰੁਣਾਪਤਿ -- ਦਇਆ ਦੇ ਸੁਆਮੀ/ਮਾਲਕ 
“ਆਇਓ ਦੁਖ ਹਰਣ ਸਰਣ ਕਰੁਣਾਪਤਿ ਗਹਿਓ ਚਰਣ ਆਸਰਾ। ”” 
- ਜੈਤ ੫, ੬, ੧:੨ (701) 
“ਜੈ ਜੈ ਜਇਅੰਪਹਿ ਸਗਲ ਜਾ ਕਉ ਕਰੁਣਾਪਤਿ ਗਤਿ ਕਿਨਿ ਲਖਹੁ। ? (ਹੇ ਕਰੁਣਾ 
ਦੇ ਮਾਲਕ) 
- ਬਿਲਾ ੫, ਛੰਤ ੩, ੩:੫ (847) 
ਹੋਰ ਰੂਪ: 
ਕਰੁਣਾਪਤੇ - 
“ਕਰਹੁ ਕ੍ਰਿਪਾ ਕਰੁਣਾਪਤੇ ਤੇਰੇ ਹਰਿ ਗੁਣ ਗਾਉ। ” (ਹੇ ਕਰੁਣਾ ਦੇ ਮਾਲਕ) 
- ਸੂਹੀ ੫, ੪੩, ੨੧੧ (745) 


ਕਰੁਣਾਮਏ --- ਦਇਆ ਦੇ ਸਰੂਪ 
“ਚਿੰਤਾਮਣਿ ਕਰੁਣਾਮਏ । ” 


- ਗਉਂ ੫. ੧੫੧”, ੧":੧ (212) 


ਕਰੁਣੁਮਯਹ - 
“ਭੁਮੰਤਿ ਭੂਮੰਤਿ ਬਹੁ ਜਨਮ ਹਾਰਿਓ ਸਰਣਿ ਨਾਨਕ ਕਰੁਣੁਮਯਹ । ? 
- ਸਸ ੫. ੬੧੪ (1359) 
ਕਰੁਣਾਮੈ - 
“ਦੀਨਾ ਨਾਥ ਅਨਾਥ ਕਰੁਣਾਮੈ ਸਾਜਨ ਮੀਤ ਪਿਤਾ ਮਹਤਰੀਆ। ” 
- ਗਉਂ ੫. ੧੧੫, ੨:੧ (203) 
ਕਰੁਨਾਮੈ - 
“ਨਾਨਕ ਕਹਤ ਗਾਇ ਕਰੁਨਾਮੈ ਭਵਸਾਗਰ ਕੈ ਪਾਰਿ ਉਤਰੁ ਰੇ । ” 
- ਗਉਂ ੯, ੯, ੨:੨ (220) 


“ਜਨ ਨਾਨਕ ਗੁਰ ਕੇ ਲਾਲੇ ਗੋਲੇ ਲਗਿ ਸੰਗਤਿ ਕਰੂਆ ਮੀਠਾ। ”” 
- ਗਉ ੪, ੬੧, ੪:੨ (171) 


ਬਦਸ਼ਕਲ, ਕੋਹਜੀ ਸੂਰਤ ਵਾਲਾ, ਹੋਰ ਵੇਖੋ “ਕੁਰੂਪ” 
“ਮਹਾ ਕਰੂਪ ਦੁਖੀਏ ਸਦਾ ਕਾਲੇ ਮੁਹ ਮਾਇਆ। ” 
- ਸਾਰ ੪, ਵਾਰ ੧੭:੨ (1244) 


ਹੋਰ ਰੂਪ: 





1106 


ਕਰੁਪਿ - 
“ਪਹਿਲੀ ਕਰੂਪਿ ਕੁਜਾਤਿ ਕੁਲਖਨੀ ਸਾਹੁਰੈ ਪੇਈਐ ਬੁਰੀ। ” 
- ਆਸਾ ਕਬ, ੩੨, ੧੧ (483) 
“'ਨਿਰਗੁਨਿ ਕਰੂਪਿ ਕੁਲਹੀਣ ਨਾਨਕ ਹਉ ਅਨਦ ਰੂਪ ਸੁਆਮੀ ਭਰਤ। ”” 
- ਦੇਵ ੫, ੩, ੨੨ (529) 
ਕਰੂਪੀ - 
“ਦੂਜੈ ਭਾਇ ਕਰੁਪੀ ਦੁਖੁ ਪਾਵਹਿ ਆਗੈ ਜਾਇ। ”? (ਭੈੜੇ ਰੁਪ ਵਾਲੀਆਂ) 
ਰਹ ਲਾ - ਵਡ ੩, ੪, ੨੨ (559) 
ਕਵੂੰਪੁ - 
“ਮਨਮੁਖੁ ਕਾਇਰੁ ਕਰੂਪੁ ਹੈ ਬਿਨੁ ਨਾਂਫੈ ਨਕੁ ਨਾਹਿ। ” 
੍‌੍ - ਵਡ ੪, ਵਾਰ ੧੩ਸ, ੩, ੧੧ (591) 


(ਸੰ.) ਗੁਸੈਲੀ, ਕ੍ਰੋਧ ਭਰੀ, ਤਿਖੀ 
“ਮਾਥੈ ਡਿਕੁਟੀ ਦ੍ਰਿਸਟਿ ਕਰੂਰਿ। ” 
- ਆਸਾ ੫, ੯੬, ੧੧ (394) 


- ਜਪੁ ੧, ੩੨੫ (2) 
“ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ । ? 
- ਜਪੁ ੧, ੪੨ (2) 
“ਕਰੇ ਕਰਾਏ ਆਪਿ ਪੁਭੁ ਸਭੁ ਕਿਛੁ ਤਿਸ ਹੀ ਹਾਥਿ। (ਕਰਦਾ ਹੈ) 
- ਸਿਰੀ ੫, ੮੫, ੪੧ (48) 
(2) ਕਰਕੇ 
“ਸਤਿ ਕਰੇ ਜਿਨਿ ਗੁਰੂ ਪਛਾਤਾ ਸੋ ਕਾਹੇ ਕਉ ਡਰਦਾ ਜੀਉ। ” (ਜਿਸ ਨੇ ਗੁਰੂ ਨੂੰ 
ਸਤਿ ਕਰਕੇ ਜਾਣਿਆ ਹੈ) 
- ਮਾਝ ੫, ੨੪, ੩:੩ (101) 


“ਵਾਹੁ ਵਾਹੁ ਹਿਰਦੈ ਉਚਰਾ ਮੁਖਹੁ ਭੀ ਵਾਹੁ ਵਾਹੁ ਕਰੇਉ। ” 
- ਗੂਜ ੩, ਵਾਰ ੧੭ਸ, ੩, ੧:੫ (515) 
“ਆਵਉ ਵੰਵਉ ਡੂੰਮਣੀ ਕਿਤੀ ਮਿੜ ਕਰੇਉ। ” (ਕਰਦੇ/ਬਣਾਂਦੀ ਹਾਂ) 
- ਮਾਰੂ ੧, ਅਸ ੯, ੧:੧ (1014) 


“ਤੀਹ ਅੰਮ੍ਰਿਤ ਭਾਉ ਏਕੁ ਜਾ ਕਉ ਨਦਰਿ ਕਰੇਇ। ”” 
- ਸਿਰੀ ੧, ੭, ੧੩ (16) 
ਹੋਰ ਰੂਪ: 
ਕਰੇਈ - 
“ਨੰਨਾਕਾਰੁ ਨ ਕੋਇ ਕਰੇਈ। ”! (ਕਰਦਾ) 
- ਗਉ ੧, ਅਸ ੨, ੨੨ (221) 





1107 


“ਮਨ ਮੰਦਰਿ ਜੇ ਦੀਪਕੁ ਜਾਲੇ ਕਾਇਆ ਸੇਜ ਕਰੇਈ। ” (ਕਰ ਲਵੇ', ਕਰੇ) 
- ਆਸਾ ੧, ੩੫, ੪੯੧ (359) 


“ਨਾਨਕ ਤਾ ਕੀ ਭਗਤਿ ਕਰੇਹ । ”” 
- ਗਉ ੫. ਸੁਖ ੬, ੩:੧੦ (270) 
“ਸਿਮਰਹੁ ਸਿਮਰਹੁ ਸਾਸਿ ਸਾਸਿ ਮਤ ਬਿਲਮ ਕਰੇਹ। ? (ਕਰੋ) 
- ਬਿਲਾ ੫. ੪੭, ੨:੧ (812) 


“ਹਮ ਅਨਾਥ ਨਾਥ ਹਰਿ ਸਰਣੀ ਅਪੁਨੀ ਕ੍ਰਿਪਾ ਕਰੇ'ਹ। ” (ਕਰੋ) 
- ਜੈਤ ੫, ੧੦, ੨੧ (702) 
ਕਰੇਹਾ - 
“ਆਉ ਸਖੀ ਹਰਿ ਮੇਲੁ ਕਰੇਹਾ। ” (ਕਰੀਏ) 
- ਮਾਝ ੪, ੩, ੨੯੧ (95) 
“ਪੰਚ ਸਖੀ ਮਿਲਿ ਰੁਦਨੁ ਕਰੇਹਾ। ” (ਕਰਦੀਆਂ ਹਨ) 
- ਆਸਾ ੧, ੩੪, ੪:੧ (359) 
ਹੋਰ ਰੂਪ: 
ਕਰੇਹਿ - 
“ਏਤੇ ਕੀਤੇ ਹੋਰਿ ਕਰੇਹਿ। (ਸਿਰਜੇ) 
- ਜਪੁ ੧, ੨੬:੨੧ (6) 
“ਇਕਿ ਗਾਵਹਿ ਇਕ ਭਗਤਿ ਕਰੇਹਿ। ” (ਕਰਦੇ ਹਨ; (ਰਾਸ) ਪਾਉਂਦੇ ਹਨ) 
- ਗਉਂ ੩, ੨੪, ੨:੧ (158) 
ਕਰੇਹੀ - 
“ਅਖਰ ਬਿਰਖ ਬਾਗ ਭੁਇ ਚੋਖੀ ਸਿੰਚਿਤ ਭਾਉ ਕਰੇਹੀ। ” (ਕਰਨਾ) 
- ਆਸਾ ੧, ੧੯, ੩:੧ (354) 
ਕਰੇਹੁ - 
“ਨਾਨਕ ਨਦਰਿ ਕਰੇਹੁ ਮਿਲੈ ਸਚੁ ਵਾਂਢੀਐ। ? (ਕਰੋ) 
- ਆਸਾ ੧, ਅਸ ੨੧, ੮੨ (422) 
ਕਰੇਹੋ_ - 
“ਸਾਜਨ ਮੇਰੇ ਪ੍ਰੀਤਮਹੁ ਤੁਮ ਸਹ ਕੀ ਭਗਤਿ ਕਰੇਹੋ । ” (ਕਰੋ) 
- ਆਸਾ ੩, ਛੰਤ ੭, ੧੧ (440) 


“ਜਿਚਰੁ ਵਿਚਿ ਦੰਮੁ ਹੈ ਤਿਚਰੁ ਨ ਚੇਤਈ ਕਿ ਕਰੇਗੁ ਅਗੈ ਜਾਇ। ”? 
- ਬਿਹਾ ੪, ਵਾਰ ੧੯ਸ, ੩, ੧:੨ (556) 


ਕਲੇਜੇ, ਦਿਲ 
“ਖਾਥੇ ਪੀਰ ਸਰੀਰਿ ਜਲਨਿ ਹੈ ਕਰਕ ਕਰੇਜੇ ਮਾਹੀ। ” 
- ਸੋਰ ਭੀਖ, ੧, ੨:੧ (659) 





1108 


“ਕਰਿ ਕਿਰਪਾ ਪ੍ਰਭ ਰਾਖਿ ਲੇਹੁ ਹੋਰੁ ਨਾਹੀ ਕਰਣ ਕਰੇਣ । ? 
- ਮਾਝ ੫, ਦਿਨ ੧:੭ (136) 


“ਪਾਪ ਕਰੇਦੜ ਸਰਪਰ ਮੁਠੇ । ”” 
- ਮਾਰੂ ੫ ਅਸ ੮, ੨:੧ (1019) 


ਕਰਦਾ 
- ਮਲਾ ੧, ਵਾਰ ੫ਪਸ, ੩. ੧੧ (1280) 
ਕਰੇਦਿਆ --- ਕਰਦਿਆਂ 
“ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ । ? 
੍‌ - ਗੂਜ ੫, ਵਾਰ ੧੭ਸ, ੫, ੧੧ (522) 


“ਜੇ ਜਰਵਾਣਾ ਪਰਹਰੈ ਜਰੁ ਵੇਸ ਕਰੇਦੀ ਆਈਐ। ” (ਕਰਕੇ) 

- ਆਸਾ ੧, ਵਾਰ ੫:੪ (465) 
“ਧਨ ਬਿਨਉਂ ਕਰੇਦੀ ਗੁਣ ਸਾਰੇਦੀ ਗੁਣ ਸਾਰੀ ਪਰ੍ਭ ਭਾਵਾ। ” (ਕਰਦੀ) 

- ਤੁਖਾ ੧, ਬਾਰਾ ੭:੨ (1108) 


ਹੋਰ ਰੂਪ: 


ਕਰੇ'ਦੀ - 
“ਸਾਖ ਪਕੰਦੀ ਆਈਆ ਹੋਰ ਕਰੇ'ਦੀ ਵੰਨ। ” (ਕਰਦੀ) 

- ਸਲੋ ਫਰ, ੧੧:੨ (1378) 
ਕਰੇਦੀਏ - 
“ਏਤੇ ਵੇਸ ਕਰੇਦੀਏ ਮੁੰਧੇ ਸਹੁ ਰਾਤੋ ਅਵਰਾਹਾ। ” (ਕਰਦੀਏ) 

- ਵਡ ੧, ੩, ੧:੬ (557) 

ਕਰੇਦੇ - 
“ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ । ” (ਕਰਦੇ) 

- ਸਲੋ ਫਰ, ੯੯੨ (1383) 


“ਸਉਦੇ ਵਾਹੁ ਵਾਹੁ ਉਚਰਹਿ ਉਠਦੇ ਭੀ ਵਾਹੁ ਕਰੇਨਿ। ? 
- ਗਉਂ ੪, ਵਾਰ ੨੨ਸ, ੪, ੧:੫ (313) 
ਕਰਦੀ ਹੈ 
“ਬਾਂਛਉ ਧੂਰਿ ਪਵਿੜੁ ਕਰੇਰੈ। ” 
- ਕਾਨ ੫, ੩੪, ੧:੨ (1304) 


“ਸਭੁ ਕਿਛੁ ਵਸਗਤਿ ਸਾਹਿੰਬੈ ਆਪੇ ਕਰਣ ਕਰੇਵ। ” 
- ਸਿਰੀ ੫, ੭੫, ੩੩ (44) 





1109 


ਹੋਰ ਰੂਪ: 
ਕਰੇਵਹੋ - 
“ਪਆਸੀਸਾ ਦੇਵਹੋ ਭਗਤਿ ਕਰੇਵਹੋ ਮਿਲਿਆ ਕਾ ਕਿਆ ਮੇਲੋ। ” 
- ਵਡ ੧, ਅਲਾ ੫, ੨:੩ (582) 


“ਜੇ ਕੋ ਕਹੈ ਕਰੈ ਵੀਚਾਰੁ । ? 
- ਜਪੁ ੧, ੧੬੫ (3) 
ਹੋਰ ਰੂਪ: 
ਕਰੈਗਾ - 
“ਜਉ ਰੇ ਖੁਦਾਇ ਮੋਹਿ ਤੁਰਕੁ ਕਰੈਗਾ ਆਪਨ ਹੀ ਕਟਿ ਜਾਈ। ”” (ਕਰੇਗਾ) 
- ਆਸਾ ਕਬ, ੮, ੨੨ (477) 
ਕਰੈਗੋ - 
“ਧਰਮ ਰਾਇ ਅਬ ਕਹਾ ਕਰੈਗੋ ਜਉ ਫਾਟਿਓ ਸਗਲੋ ਲੇਖਾ। ” (ਕਰੇਗਾ) 
- ਸੋਰ ੫, ੧੯, ੩੨ (614) 


“ਇਹੁ ਤਨੁ ਧਰਤੀ ਬੀਜੁ ਕਰਮਾ ਕਰੋ ਸਲਿਲ ਆਪਾਉ ਸਾਰਿੰਗਪਾਣੀ। ”? 

- ਸਿਰੀ ੧, ੨੬, ੧੧ (23) 
“ਹੇ ਸਰਣਿ ਜੋਗ ਦਯਾਲਹ ਦੀਨਾ ਨਾਥ ਮਯਾ ਕਰੋ। ”? 

- ਸਸ ੫, ੫੦:੩ (1358) 


“ਕਤੰਚ ਚਪਲ ਮੋਹਨੀ ਰੁਪੰ ਪੇਖੰਤੇ ਤਿਆਗ ਕਰੋਤਿ । ”” 
੍‌ - ਸਸ ੫, ੧:੩ (1354) 
(ਸੰ.) ਗੁੱਸਾ 
“ਅਤਿ ਕਰੋਧ ਸਿਉ ਲੁਝਦੇ ਅਗੈ ਪਿਛੇ ਦੁਖੁ ਪਾਵਹਿ । ? 
- ਮਾਰੂ ੩, ਵਾਰ ੯:੩ (1089) 
“ਕਾਮ ਕਰੋਧ ਮਹਾ ਬਿਖਿਆ ਰਸ ਇਨ ਤੇ ਭਏ ਨਿਰਾਰੇ । ” 
- ਮਲਾ ੫, ੧੩, ੨੪੧ (1269) 


ਹੋਰ ਰੂਪ: 
ਕਰੋਧਾ - 
“ਗ੍ਰਿਹਿ ਰਾਜ ਮਹਿ ਨਰਕੁ ਉਦਾਸ ਕਰੋਧਾ। ” (ਕ੍ਰੋਧ) 
- ਮਾਰੂ ੫ ਅਸ ੭, ੨:੧ (1019) 


ਕਰੋਧਿ - 
“ਕਾਮਿ ਕਰੋਧਿ ਨਗਰੁ ਬਹੁ ਭਰਿਆ ਮਿਲਿ ਸਾਧੂ ਖੰਡਲ ਖੰਡਾ ਹੇ। ” (ਕ੍ਰੋਧ ਨਾਲ) 
- ਗਉ ੪. ਸੋਹ ੪, ੧:੧ (13) 
“ਕਾਮਿ ਕਰੋਧਿ ਮੋਹਿ ਵਸਿ ਕੀਆ ਕਿਰਪਨ ਲੋਭਿ ਪਿਆਰੁ। ? (ਕ੍ਰੋਧ) 
- ਸਿਰੀ ੫, ਅਸ ੨੬, ੪੯੧ (70) 





1110 


ਕਰੋਧੀ - 
“ਅੰਤ ਕਾਲਿ ਭਜਿ ਜਾਹਿਗੇ ਕਾਹੇ ਜਲਹੁ ਕਰੋਧੀ। ” (ਕਰੋਧ ਵਿਚ) 

- ਬਿਲਾ ੫, ੩੬, ੩:੨ (809) 
ਕਰੋਧੁ - 
“ਚਲਣ ਸਾਰ ਨ ਜਾਣਨੀ ਕਾਮੁ ਕਰੋਧੁ ਵਿਸੁ ਵਧਾਇਆ। ” (ਕ੍ਰੋਧ ਨੂੰ) 

- ਮਾਝ ੧, ਵਾਰ ੧੬:੫ (145) 
“ਬਸਇ ਕਰੋਧੁ ਸਰੀਰਿ ਚੰਡਾਰਾ। ” (ਕ੍ਰੋਧ) 

- ਸ਼ੂਹੀ ੫, ਅਸ ੧, ੩:੧ (759) 


“ਨਾਗੇ ਪਾਵਹੁ ਤੇ ਗਏ ਜਿਨ ਕੇ ਲਾਖ ਕਰੋਰਿ। ? 
- ਸਲੋ ਕਬ, ੨੭੨ (1365) 


“ਰਾਮ ਸੰਤ ਮਹਿ ਭੇਦੁ ਕਿਛੁ ਨਾਹੀ ਏਕੁ ਜਨੁ ਕਈ ਮਹਿ ਲਾਖ ਕਰੋਰੀ। ” (ਕਰੋੜਾਂ 
ਵਿਚ) 

- ਗਉਂ ੫, ੧੩੪", ੩:੧ (208) 
“ਲਾਖ ਕਰੋਰੀ ਬੰਧੁ ਨ ਪੰਰੈ। ” (ਕਰੋੜਾਂ ਨਾਲ) 

- ਗਉ ੫. ਸੁਖ ੨, ੨:੩ (264) 
ਕਰੋਰੈ - 
“ਕਿਛੁ ਸੰਗਿ ਨ ਚਾਲੈ ਲਾਖ ਕਰੋਰੈ । ”” 

- ਕਾਨ ੫, ੩੪, ੧:੫ (1304) 


“ਸਰਪਰ ਉਠੀ ਚਲਣਾ ਛਡਿ ਜਾਸੀ ਲਖ ਕਰੋੜਿ। ”” 
- ਸਿਰੀ ੫, ੯੨, ੩੨ (50) 


ਹੋਰ ਰੂਪ: 
ਕਰੋੜੀ - 
“ਤੇਤੀਸ ਕਰੋੜੀ ਦਾਸ ਤੁਮਾਰੇ ਰਿਧਿ ਸਿਧਿ ਪ੍ਰਾਣ ਅਧਾਰੀ। ” (ਕ੍ੋੜ) 
- ਆਸਾ ੩, ਅਸ ੨੩, ੨੧ (423) 


ਕਰੋੜੇ - 
“ਜੋ ਮਨਿ ਚਿਤਿ ਇਕੁ ਅਰਾਧਦੇ ਤਿਨ ਕੀ ਬਰਕਤਿ ਖਾਹਿ ਅਸੰਖ ਕਰੋੜੇ। ” (ਕ੍ਰੋੜਾਂ) 
- ਗਉ ੪, ਵਾਰ ੧੧੨ (306) 


“ਭਨਿ ਦਾਸ ਸੁ ਆਸ ਜਗਤ੍ਹ ਗੁਰੂ ਕੀ ਪਾਰਸੁ ਭੇਟਿ ਪਰਸੁ ਕਰੂਉ। ” 
- ਸਵ ੪, ਨਲ ੧੧:੪ (1400) 


ਕੜ੍ਹਦਾ, ਕੁੜਦਾ, ਸੰਤਾਪ ਵਿਚ ਹੁੰਦਾ 
“ਕਰ੍ਹੈ ਨ ਝੁਰੈ ਨਾ ਮਨੁ ਰੋਵਨਹਾਰਾ। ”” 
- ਆਸਾ ੫, ੨੧, ੧":੧ (376) 





1111 


“ਕਾਰਣੁ ਕਰਤੇ ਵਸਿ ਹੈ ਜਿਨਿ ਕਲ ਰਖੀ ਧਾਰਿ। ? 
- ਮਾਝ ੧, ਵਾਰ ੨੩ਸ, ੨, ੨:੪ (148) 
“ਜਿਸੁ ਭੁਲਾਏ ਆਪਿ ਤਿਸੁ ਕਲ ਨਹੀ ਜਾਣੀਆ। ” (ਸ਼ਕਤੀ ਅਕਾਲ ਪੁਰਖ ਦੀ) 
- ਗਉਂ ੫. ਵਾਰ ੧੬ਸ, ੫, ੨:੬ (322) 
“ਬੰਧਨ ਕਾਟੈ ਸੋ ਪ੍ਰਭੂ ਜਾ ਕੈ ਕਲ ਹਾਥ। ” (ਸਮਰਥਾ, ਸ਼ਕਤੀ) 
- ਬਿਲਾ ੫, ੫੭, ੧:੧ (815) 
(2) ਅਵਿਦਿਆ/ਅਗਿਆਨਤਾ ਰੂਪੀ ਕਲ (ਸ਼ਕਤੀ) 
“ਗੁਰ ਕੈ ਬਾਣਿ ਬਜਰ ਕਲ ਛੇਦੀ ਪ੍ਰਗਟਿਆ ਪਦੁ ਪਰਗਾਸਾ। ”” 
- ਗਉ ਕਬ, ੪੬, ੨:੧ (332) 
(3) ਸਰੀਰ ਦੀ ਬਣਤਰ 
“ਚਰਣ ਨ ਛਾਡਉ ਸਰੀਰ ਕਲ ਜਾਈ। ” 
- ਗਉ ਰਵਿ, ੧, ੨:੨ (345) 
(“ਦਰਪਣ ” ਇਥੇ ਵੀ “ਕਲ” ਦਾ ਅਰਥ “ਸ਼ਕਤੀ ਅਥਵਾ ਸਤਿਆ” ਹੀ ਕਰਦਾ ਹੈ) 
(4) ਕਲਾ, ਕਾਰੀਗਰੀ, ਹੁਨਰ 
“ਏਹੁ ਪਰਪੰਚੁ ਖੇਲੂ ਕੀਆ ਸਭੁ ਕਰਤੈ ਹਰਿ ਕਰਤੈ ਸਭ ਕਲ ਧਾਰੀ। ” (ਸਾਰੀ 
ਕਾਰੀਗਰੀ ਦਿਖਾਈ/ਵਰਤੀ ਹੈ) 
- ਗੂਜ ੪੩, ਅਸ ੧, ੭:੧ (507) 


“ਜੇ ਤੂੰ ਤਾਰੂ ਪਾਣਿ ਤਾਹੂ ਪੁਛੁ ਤਿੜੰਨ ਕਲ। ” 


- ਸਲੋ ੧, ੩:੧ (1410) 
(5) ਕਲਜੁਗ 
“ਕਲ ਮਹਿ ਰਾਮ ਨਾਮੁ ਸਾਰੁ। ” 
- ਧਨਾ ੧, ੮, ੧%:੧ (662) 
(6) ਇਜ਼ਤ ਲਾਜ (ਦਰਪਣ) 
“ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ। ” ਸ਼ਕਤੀ, ਧਰਮ ਸਤਾ 
(ਸ਼ਬਦਾਰਥ) 
- ਸ਼ੂਹੀ ੫, ੫੭, ੪:੨ (750) 
(7) ਕਲਸਹਾਰ, ਇਕ ਭੱਟ ਜਿਸ ਦੀ ਬਾਣੀ ਸਵਯਾਂ ਦੇ ਰੂਪ ਵਿਚ ਗੁਰੂ ਗ੍ਰੰਥ ਵਿਚ 
ਦਰਜ ਹੈ 
“ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ। ”” 
- ਸਵ ੧, ੯:੪ (1389) 
(8) ਸੁੰਦਰ 
“ਆਤਮ ਰਤ ਸੰਗੂਹਣ ਕਹਣ ਅੰਮ੍ਰਿਤ ਕਲ ਢਾਲਣ। ”! (ਅੰਮ੍ਰਿਤ ਦੇ ਸੁੰਦਰ ਬਚਨ 
ਹਨ) 
- ਸਵ ੨, ੫:੪ (1391) 
(9) ਭਾਗ, ਅੰਸ਼ 
““ਤੇਤੈ ਇਕ ਕਲ ਕੀਨੀ ਦੂਰਿ। ” 
- ਰਾਮ ੩, ੧, ੨:੧ (880) 





1112 


“ਕਲਉ ਮਸਾਜਨੀ ਕਿਆ ਸਦਾਈਐ ਹਿਰਦੈ ਹੀ ਲਿਖਿ ਲੇਹੁ । ”” 
- ਸਿਰੀ ੪, ਵਾਰ ਪਸ, ੩, ੧:੩ (84) 
-<- ਇਕ ਭੱਟ, ਵੇਖੋ “ਕਲ” (7) 
“ਕਹੁ ਕੀਰਤਿ ਕਲਸਹਾਰ ਸਪਤ ਦੀਪ ਮਝਾਰ ਲਹਣਾ ਜਗੜ ਗੁਰੁ ਪਰਸਿ 
ਮੁਰਾਰਿ। ”? 
- ਸਵ ੨, ੧੭ (1391) 
ਮਟ, ਘੜਾ ਜਿਸ ਵਿਚੋ” ਚੋ ਚੋ ਕੇ ਅਰਕ ਜਾਂ ਸ਼ਰਾਬ ਪੈਦੀ ਹੈ। 
“ਡਭਾਠੀ ਗਗਨੁ ਸਿੰਿਆ ਅਰੁ ਚੁੰਕਿਆ ਕਨਕ ਕਲਸ ਇਕੁ ਪਾਇਆ। ”? 
- ਸਿਰੀ ਕਬ, ੩, ੨:੧ (92) 
(1) ਮੰਦਰ, ਗੁਰਦੁਆਰੇ ਆਦਿ ਧਰਮ-ਸਥਾਨ ਦਾ ਮੁਕਟ ਜੋ ਸੇਨੇ ਦੇ ਪੱਤਰਾਂ ਵਿਚ 
ਮੜਿਆ ਹੁੰਦਾ ਹੈ 
“ਗੁਰ ਅਰਜੁਨ ਕਲੂਚਰੈ ਤੈ ਜਨਕਹ ਕਲਸੁ ਦੀਪਾਇਅਉ। ?” 
- ਸਵ ੫, ਕਲ ੯:੪ (1408) 


“ਵਿਝਣ ਕਲਹ ਨ ਦੇਵਦਾ ਤਾਂ ਲਇਆ ਕਰਤੇ । ” 

- ਗਉ ੪, ਵਾਰ ੩੨੪੭ (317) 
ਹੋਰ ਰੂਪ: 
ਕਲਹਿ - 
“ਕਲਹਿ ਬੁਰੀ ਸੰਸਾਰਿ ਵਾਦੇ ਖਪੀਐ। ” (ਝਗੜਾ, ਬਿਖਾਧ) 

- ਮਾਝ ੧, ਵਾਰ ੯:੩ (142) 
(ਸੰ.) ਐਬ/ਦੋਸ਼ ਦਾ ਧੱਬਾ, ਬਦਨਾਮੀ ਦਾ ਦਾਗ਼ 
“ਕੋਟਿ ਕਲੰਕ ਖਿਨ ਮਹਿ ਮਿਟਿ ਜਾਹਿ। ? 

- ਗਉਂ ੫, ੯੫, ੩:੪ (184) 


ਹੋਰ ਰੂਪ: 
ਕਲੰਕੁ - 
“ਕਉਨ ਕੋ ਕਲੰਕੁ ਰਹਿਓ ਰਾਮ ਨਾਮੁ ਲੇਤ ਹੀ। ”” 
- ਟੋਡੀ ਨਾਮ, ੨, ੧":੧ (718) 


“ਪਰਹਰਿ ਮੈਲੁ ਜਲਾਇ ਕਲੰਕੁ । ”” 
- ਰਾਮ ੧, ਓਅੰ ੨੨੪ (932) 


“ਅਗਿਆਨੀ ਅੰਧੁ ਨ ਬੂਝਈ ਸਿਰ ਉਪਰਿ ਜਮ ਖੜਗੁ ਕਲਖਾ। ”” 
- ਮਾਰੂ ੩, ਵਾਰ ੩:੩ (1088) 


“ਜਨ ਕੀ ਧੂਰਿ ਕੀਓ ਮਜਨੁ ਨਾਨਕ ਜਨਮ ਜਨਮ ਕੇ ਹਰੇ ਕਲੰਗਾ। ” 
- ਬਿਲਾ ੫, ੧੨੦, ੨੨ (828) 





1113 


“ਨਰਪਤਿ ਰਾਜੇ ਰੰਗ ਰਸ ਮਾਣਹਿ ਬਿਨੁ ਨਾਂਵੈ ਪਕੜਿ ਖੜੇ ਸਭਿ ਕਲਘਾ। ” 
- ਸ਼ੂਹੀ 8, ੨, ੨:੧ (731) 
ਕਲਜੁਗ ---- ਹਿੰਦੂ ਮਤ ਦੇ ਗ੍ਰੰਥਾਂ ਅਨੁਸਾਰ ਸ੍ਰਿਸ਼ਟੀ ਦੇ ਆਰੰਭ ਤੋਂ” ਸਾਰੇ ਸਮੇਂ” ਨੂੰ ਚਹੁੰ ਜੁੱਗਾਂ ਵਿਚ 
ਵੰਡਿਆ ਹੋਇਆ ਹੈ। ਸਤਜੁਗ, ਤੇਤਾ, ਦੁਆਪਰ ਤੇ ਕਲਜੁਗ। ਵਰਤਮਾਨ ਸਮਾਂ 
ਕਲਜੁਗ ਦਾ ਮੰਨਿਆ ਜਾਂਦਾ ਹੈ। 
“ਇਸੁ ਕਲਿਜੁਗ ਮਹਿ ਕਰਮ ਧਰਮੁ ਨ ਕੋਈ। ” 
- ਗਉਂ ੩, ੩੦, ੪:੧ (161) 
ਹੋਰ ਰੂਪ: 
ਕਲਜੁਗਿ - 
““ਕਲਜੁਗਿ ਰਥੁ ਅਗਨਿ ਕਾ ਕੂੜੁ ਅਗੈ ਰਥਵਾਹੁ । ” (ਕਲਜੁਗ ਅੰਦਰ/ਵਿਚ) 
- ਆਸਾ ੧, ਵਾਰ ੧੩ਸ, ੧, ੧:੬ (470) 
(ਸੰ.) ਪਤਨੀ, ਵਹੁਟੀ, ਇਸਤਰੀ 
“ਹਉਮੈ ਬਿਖਿਆ ਨਿਤ ਲੋਭਿ ਲੁਭਾਨੇ ਪੁਤ ਕਲਤ ਮੋਹਿ ਲੂਭਿਭਾ। ”” 
- ਪ੍ਰਭਾ ੪, ੬, ੩੧ (1337) 
ਹੋਰ ਰੂਪ: 
ਕਲਤਿ - 
“ਮੁੜ ਕਲਤਿ ਧਨਿ ਮਾਇਆ ਚਿਤੁ ਲਾਏ ਝੂਠੁ ਮੋਹੁ ਪਾਖੰਡ ਵਿਕਾਰੁ । ” 
- ਆਸਾ ੩, ੪੭, ੧":੨ (363) 


ਕਲਤੁ - 
“ਪੁਤੁ ਕਲਤੁ ਮੋਹੁ ਬਿਖੁ ਹੈ ਅੰਤਿ ਬੇਲੀ ਕੋਇ ਨ ਹੋਇ।” 

- ਸਿਰੀ ੪, ੭੦, ੧":੨ (41) 
“ਸੰਧੈ ਹੇਤੁ ਕਲਤੁ ਧਨੁ ਤੇਰੈ । ”” 

- ਭੈਰ ਕਬ, ੨, ੧":੨ (1157) 
(ਮਹਾਨਕੋਸ਼ ਇਥੇ “ਕਲਤੁ ` ਦੇ ਅਰਥ “ਇਕਠਾ ਕੀਤਾ ਹੋਇਆ ” ਕਰਦੇ ਹਨ) 


“ਕਿਆ ਤੂ ਰਤਾ ਦੇਖਿ ਕੈ ਪੁਤੁ ਕਲੜ਼ ਸੀਗਾਰ। ” 
- ਸਿਰੀ ੫, ੭੧, ੧:੧ (42) 


ਹੋਰ ਰੂਪ: 


ਕਲੜ੍ਿ - 
“ਪੜਿ ਕਲੜਿ ਮੋਹਿ ਲਪਟਿਆ ਵਣਜਾਰਿਆ ਮਿੜਾ ਅੰਤਰਿ ਲਹਿਰ ਲੋਭਾਨੁ। ? 
- ਸਿਰੀ ੫, ਪਹ ੪, ੩:੨ (77) 


ਕਲਤੂ - 
“ਜਿਥੈ ਪੁਤੁ ਕਲੜਜ ਕੋਈ ਬੇਲੀ ਨਾਹੀ ਤਿਥੈ ਹਰਿ ਹਰਿ ਨਾਮਿ ਛਡਾਇਆ। ”” 
- ਵਡ ੪, ਛੰਤ ੩, ੨:੪ (573) 





1114 


(ਫਾ. ਕੁਲਨਦਰ) ਫਕੀਰਾਂ ਦੇ ਪੰਜ ਦਰਜਿਆਂ ਵਿਚ ਪੰਜਵਾਂ ਦਰਜ, ਵੇਖੋ “ਅਬਦਾਲਾ ? 
(2) 
“ਆਉ ਕਲੰਦਰ ਕੇਸਵਾ। ” 

- ਭੈਰ ਨਾਮ, ੧, ੧":੧ (1167) 
ਹੋਰ ਰੂਪ: 
ਕਲੰਦਰੁ - 
“ਮਨੁ ਮੰਦਰੁ ਤਨੁ ਵੇਸ ਕਲੰਦਰੁ ਘਟ ਹੀ ਤੀਰਥਿ ਨਾਵਾ। ”? 

- ਬਿਲਾ ੧, ੨, ੧੧ (795) 


ਸ਼ਕਤੀ ਦੁਆਰਾ/ਸਦਕਾ, ਸ਼ਕਤੀ ਵਰਤਾ ਕੇ 
“ਧਰਣਿ ਗਗਨੁ ਕਲਧਾਰਿ ਰਹਾਵੈ। ? 


- ਆਸਾ ੧, ਅਸ ੫. ੫੨ (414) 


(1) ਕਲਪਨਾ ਦਾ ਸੰਖੇਪ 
“ਕਲਪ ਤਿਆਗੀ ਬਾਦਿ ਹੈ ਸਚਾ ਵੇਪਰਵਾਹੁ । ” 

- ਸਿਰੀ ੧, ੧੧, ੧:੩ (18) 
(2) ਚਾਰ ਜੁਗਾਂ ਦਾ ਸਮਾਂ 
“ਕੋਟਿ ਕਲਪ ਕੇ ਦੂਖ ਬਿਨਾਸਨ ਸਾਚੁ ਢਿੜਾਇ ਨਿਬੇਰਾ। ” 

- ਸਾਰ ੧, ੨, ੧%:੨ (1232) 
ਮਨ ਦੀ ਖਿਝ 
“ਮਨੁ ਦਿੜ ਕਰਿ ਆਸਣਿ ਬੈਸੁ ਜੋਗੀ ਤਾ ਤੇਰੀ ਕਲਪਣਾ ਜਾਈ। ” 

- ਰਾਮ ੩, ਅਸ ੧, ੩:੧ (908) 
ਕਲਪ ਬ੍ਰਿਛ, ਦੇਵਤਿਆਂ ਦਾ ਬ੍ਰਿਛ ਜੋ ਜੀਵ ਦੀਆਂ ਮਨੋਕਾਮਨਾ ਪੂਰਨ ਕਰਨ ਵਾਲਾ 
ਹੁੰਦਾ ਹੈ। 

“ਅੰਮ੍ਰਿਤ ਸਸੀਅ ਧੇਨ ਲਛਿਮੀ ਕਲਪਤਰ ਸਿਖਰਿ ਸੁਨਾਗਰ ਨਦੀ ਚੇ ਨਾਥੰ। ” 
- ਧਨਾ ਡਿਲੋ, ੧, ੪:੧ (395) 


'ਖਿਝ/ਕਲਪਨਾ 
“ਮੋਨੀ ਹੋਇ ਬੈਠਾ ਇਕਾਂਤੀ ਹਿਰਦੈ ਕਲਪਨ ਗਾਠਾ । ”” 
- ਮਾਰੂ ੫, ੧੫, ੧੨ (1003) 


ਹੋਰ ਰੂਪ: 


ਕਲਪਨਾ - 
“ਕਾਲ ਕਲਪਨਾ ਕਦੇ ਨ ਖਾਇ। ” (ਚਿੰਤਾ, ਫਿਕਰ) 
- ਗਉ ਕਬ, ਥਿਤੀ ੨:੩ (343) 
ਦੁੱਖ ਦਿੰਦੀ/ਦੁਖੀ ਕਰਦੀ ਹੈ 
“ਇਕਿ ਸਤੀ ਕਹਾਵਹਿ ਤਿਨ ਬਹੁਤੁ ਕਲਪਾਂਵੈ । ”” 
- ਆਸਾ ੫, ੧, ੨੩ (370) 





1115 


“ਬਨਾਰਸੀ ਤਪੁ ਕਰੈ ਉਲਟਿ ਤੀਰਥ ਮਰੈ ਅਗਨਿ ਦਹੈ ਕਾਇਆ ਕਲਪੁ ਕੀਜੈ । ”” 
(ਕਾਇਆਂ ਦਾ ਇਲਾਜ ਕਰੇ) 
- ਰਾਮ ਨਾਮ, ੪, ੧੧ (973) 


“ਰੋਵੈ ਪੂਤੁ ਨ ਕਲਪੈ ਮਾਈ। ” 
- ਆਸਾ ੧, ੨੩, ੨੨ (356) 
(1) (ਅ. ਕਲਮ) ਲੇਖਣੀ, ਲਿਖਣ ਦਾ ਸੰਦ 
“ਕਾਗਦਿ ਕਲਮ ਨ ਲਿਖਣਹਾਰੁ । ” 
- ਜਪੁ ੧, ੧੨੧੩ (3) 


- ਗਉਂ ੫, ੮੧, ੧:੨ (179) 


- ਫੁਨ ੫, ੧, ੧੧ (1361) 


“ਦੇਹ ਮਸੀਤਿ ਮਨੁ ਮਉਲਾਣਾ ਕਲਮ ਖੁਦਾਈ ਪਾਕੁ ਖਰਾ। ” (ਚੰਗੀ ਤਰ੍ਹਾਂ ਪਵਿਤਰ 
ਹੋਣਾ ਕਲਮਾ ਹੈ) 
- ਮਾਰੂ ੫, ਸੋਲਾ ੧੨, ੨:੩ (1083) 
ਕਲਮਲ ---- (ਸੰ.) (1) ਪਾਪ, ਪਾਪਾਂ ਦੀ ਮੈਲ (ਸ਼ਬਦਾਰਥ) 
“ਜਿਨ ਦੇਖੇ ਸਭ ਉਤਰਹਿ ਕਲਮਲ। ”” 
- ਮਾਝ ੫, ੪੯, ੪੨ (108) 


ਹੋਰ ਰੂਪ: 


ਕਲਮਲਾ - 
“ਚਿਤਵਤਾ ਗੋਪਾਲ ਦਰਸਨ ਕਲਮਲਾ ਕਢੁ ਧੋਇ । ”” 
- ਸਾਰ ੫, ੧੨੫, ੧:੧ (1228) 
(2) ਗੰਦਗੀ, ਬੁਰਾਈ, ਕਾਲਖ 
“ਚਰਣ ਕਮਲ ਸੰਗਿ ਪ੍ਰੀਤਿ ਕਲਮਲ ਪਾਪ ਟਰੇ। ” 
- ਆਸਾ ੫, ਛੰਤ ੯, ੪੨ (459) 
ਹੋਰ ਰੂਪ: 
ਕਲਮਲਾ - 
“ਤਜਿ ਮਾਨੁ ਮੋਹੁ ਬਿਕਾਰੁ ਮਨ ਕਾ ਕਲਮਲਾ ਦੁਖ ਜਾਰੇ। ”” 
- ਆਸਾ ੫, ਛੰਤ, ੧੦, ੧੫ (459) 


ਕਲਮਲਿ ---- ਦੁੱਖ ਨਾਲ ਮਲੀ ਹੋਈ, ਵਿਆਕੁਲ 
“ਕਲਮਲਿ ਹੋਈ ਮੇਦਨੀ ਅਰਦਾਸਿ ਕਰੇ ਲਿਵ ਲਾਇ। ”” 


- ਮਲਾ ੧, ਵਾਰ ੭ਸ, ੩, ੨੧ (1281) 





1116 


(1) (ਅ.ਕਲਮਹ) ਮੁਸਲਮਾਨਾਂ ਦਾ ਮੂਲ ਮੰਤਰ 
“ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ। ” 
- ਮਾਝ ੧, ਵਾਰ ੭ਸ, ੧, ੧੩ (140) 
(2) (ਅ. ਕਲਮ) ਲੇਖਣੀ, ਕਲਮ 
“ਬਸੁਧ ਕਾਗਦ ਬਨਾਰਜ ਕਲਮਾ ਲਿਖਣ ਕਉ ਜੇ ਹੋਇ ਪਵਨ। ” 
- ਆਸਾ ੫, ਛੰਤ ੮, ੪:੫ (458) 


“ਕਲਰ ਕੇਰੀ ਕੰਧ ਜਿਉ ਅਹਿਨਿਸਿ ਕਿਰਿ ਢਹਿ ਪਾਇ। ? 
- ਸਿਰੀ ੧, ੧੩, ੧੨ (18) 
“ਮਸਤਕਿ ਭਾਰੁ ਕਲਰ ਸਿਰਿ ਭਾਰਾ। ” (ਨਿਹਫਲ ਕਰਮਾਂ ਰੂਪੀ ਕਲਰ ਦਾ ਭਾਰ) 
- ਮਾਰੂ ੧, ਸੋਲਾ ੯, ੮:੧ (1029) 


ਹੋਰ ਰੂਪ: 


ਕਲਰਾ - 
“ਕਾਹੇ ਕਲਰਾ ਸਿੰਚਹੁ ਜਨਮੁ ਗਵਾਵਹੁ ।  (ਕਲਰ/ਸ਼ੋਰੇ ਵਾਲਾ ਖੇਤ) 
- ਬਸੰ ੧, ੯, ੧":੧ (1171) 
ਕਲਰਿ - 
“ਕਲਰਿ ਖੇਤੀ ਬੀਜੀਐ ਕਿਉ ਲਾਹਾ ਪਾਵੈ। ” (ਕਲਰ? ਵਿਚ, ਸ਼ੋਰੇ ਵਾਲੀ ਮਿੱਟੀ 
ਵਿਚ) 
- ਆਸਾ ੧, ਅਸ ੧੫. ੪੧ (419) 
ਕਲਰੁ - 
“ਕਲਰੁ ਖੇਤੁ ਲੈ ਕੂੜੁ ਜਮਾਇਆ ਸਭ ਕੂੜੈ ਕੇ ਖਲਵਾਰੇ। ” (ਕਲਰ ਦੇ) 
- ਨਟ ੪, ਅਸ ੨, ੬:੧ (981) 


(ਸੰ.) ਆਰਾ 
“ਕੰਚਨ ਵੰਨੇ ਪਾਸੇ ਕਲਵਤਿ ਚੀਰਿਆ। ” 
- ਆਸਾ ਫਰ, ੨, ੪:੨ (488) 
--- ਕਲਾਲਣ, ਸ਼ਰਾਬ, ਕਢਣ/ਵੇਚਣ ਵਾਲੇ ਦੀ ਪਤਨੀ ਭਾਵ ਨੀਵੀ ਕੁਲ ਦੀ 
“ਰੀ ਕਲਵਾਰਿ ਗਵਾਰਿ ਮੂਢ ਮਤਿ ਉਲਟੋ ਪਵਨੁ ਫਿਰਾਵਉ। ” 
- ਕੇਦਾ ਕਬ, ੩, ੧:੧ (1123) 


--- ਸ਼ਰਾਬ ਵੇਚਣ ਵਾਲੀ 
“ਕਲਿ ਕਲਵਾਲੀ ਮਾਇਆ ਮਦੁ ਮੀਠਾ ਮਨੁ ਮਤਵਾਲਾ ਪੀਵਤੁ ਰਹੈ । ? 
- ਆਸਾ ੧, ੫. ੪੧੧ (350) 
(2) ਸ਼ਰਾਬ ਕੱਢਣ ਵਾਲੀ ਮੱਟੀ 
“ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ । ”” 
- ਬਿਹਾ ੪, ਵਾਰ ੧੨ਸ, ਮਰ, ੧:੧ (553) 
(3) ਕਲਹ (ਦੁੱਖ) ਵਾਲੀ, ਅਸ਼ਾਂਤ 
“ਕਲਿ ਕਲਵਾਲੀ ਸਰਾ ਨਿਬੇੜੀ ਕਾਜੀ ਕ੍ਰਿਸਨਾ ਹੋਆ। ”? 
- ਰਾਮ ੧, ਅਸ ੧, ੫੧ (903) 





1117 


“ਕਲਾ ਧਰੈ ਹਿਰੈ ਸੁਈ। ” (ਸ਼ਕਤੀ ਦਿੰਦਾ ਹੈ) 
- ਮਾਝ ੧, ਵਾਰ ੧੩ਸ, ੧, ੭:੩ (144) 
“ਆਪਣੀ ਕਲਾ ਆਪੇ ਹੀ ਜਾਣੇ। ” (ਗੁਝੀ ਸ਼ਕਤੀ) 
- ਗਉਂ ੩, ੨੫, ੪:੩ (159) 
“ਡਰੀਐ ਤਾਂ ਜੇ ਕਿਛੁ ਆਪਦੂ ਕੀਚੈ ਸਭੁ ਕਰਤਾ ਆਪਣੀ ਕਲਾ ਵਧਾਏ । ” 
(ਸ਼ਕਤੀ, ਵਡਿਆਈ) 
- ਗਉਂ ੪, ਵਾਰ ੧੪ਸ, ੪, ੨:੨ (308) 
(2) ਹੁਨਰ 
“ਅਕਲ ਕਲਾ ਸਚੁ ਸਾਚਿ ਟਿਕਾਵੈ। ? 
- ਆਸਾ ੧, ਅਸ ੭, ੪੨ (414) 
“ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ । ” 
- ਰਾਮ ਨਾਮ, ੧, ੧":੨ (972) 
(3) ਖੇਡ, ਬਾਜ਼ੀ, ਭਾਵ ਹੁਕਮ 
“ਐਸੀ ਕਲਾ ਨ ਖੇਡੀਐ ਜਿਤੁ ਦਰਗਹ ਗਇਆ ਹਾਰੀਐ। ”” 
- ਆਸਾ ੧, ਵਾਰ ੧੨:੩ (469) 
“ਪ੍ਰਭ ਕੀ ਕਲਾ ਨ ਮੇਟੀ ਜਾਈ। ”” (ਹੁਕਮ) 
- ਭੈਰ ਕਬ, ੮, ੩੨ (1159) 
(4) ਆਧਾਰ, ਸਹਾਰਾ 
“ਬਾਝੁ ਕਲਾ ਆਡਾਣੁ ਰਹਾਇਆ। ”” 
- ਮਾਰੂ ੧, ੧੫, ੧੪:੨ (1036) 
(5) ਭਾਗ, (ਚੰਦਰਮਾ ਹਰ ਰੋਜ ਇਕ ਕਲਾ ਵੱਧਦਾ ਹੈ ਤੇ ਪੂਰਨਮਾਸ਼ੀ ਨੂੰ ਪੂਰਾ ਹੁੰਦਾ 
ਹੈ। “ਸੋਲਹ ਕਲਾ ਸੰਪੂਰਨ” ਤੋ ਭਾਵ ਵੀ ਪੂਰਨ ਰੂਪ ਵਿਚ ਪੂਰਾ) 
“ਸੋਲਹ ਕਲਾ ਸੰਪੂਰਨ ਫਲਿਆ। ” 
੍‌ - ਮਾਰੂ ੫, ੯, ੧੬:੧ (1081) 


ਅਸੀਸਾਂ ਦੇ ਅਥਵਾ ਬੰਸਾਵਲੀ ਦਾ ਉਚਾਰਣ ਕਰਕੇ ਮੰਗਣਾ, ਜਸ ਕਰਨਾ 


“ਬਾਂਗਾ ਬੁਰਗੂ ਸਿੰਡੀਆ ਨਾਲੇ ਮਿਲੀ ਕਲਾਣ। ” 
- ਸੂਹੀ ੩, ਵਾਰ ੧੪ਸ, ੧, ੨:੧ (790) 


ਹੋਰ ਰੂਪ: 
ਕਲਾਣਿ - 
“ਸਚਾ ਖਸਮੁ ਕਲਾਣਿ ਕਮਲੁ ਵਿਗਸਿਆ। ” (ਜਸ ਕਰਕੇ) 
- ਮਾਝ ੧, ਵਾਰ ੨੩੨ (148) 


ਕਲਾਣਿਆ - 
“ਤੁਧੁ ਸਚੇ ਸੁਬਹਾਨੁ ਸਦਾ ਕਲਾਣਿਆ। ”! (ਜਸ ਗਾਂਵਿਆ ਹੈ) 
- ਮਾਝ ੧, ਵਾਰ ੨੬੧ (150) 
ਕਲਾਣੇ - 
“ਓਹੁ ਢਾਢੀ ਤੁਧੁ ਧਿਆਇ ਕਲਾਣੇ ਦਿਨੁ ਰੈਣਾਰ। (ਜਸ ਗਾਉਂਦਾ ਹੈ) 
- ਰਾਮ ੫, ਵਾਰ ੧੧:੫ (962) 





1118 


- ਸਵ ੩, ੧੬੧ (1395) 


“ਆਦਿ ਜੁਗਾਦਿ ਅਨਾਦਿ ਕਲਾਧਾਰੀ ਤ੍ਰਿਹੁ ਲੋਅਹ। ” (ਸ਼ਕਤੀ ਧਾਰਨ ਕੀਤੀ ਹੋਈ 
ਹੈ) 
- ਸਵ ੪, ਸਲ ੨੧੩ (1406) 


“ਹੁਕਮਿ ਚਲਾਏ ਆਪਣੈ ਕਰਮੀ ਵਹੈ ਕਲਾਮ। ”” 
- ਸਾਰ ੪, ਵਾਰ ੯ਸ, ੧, ੨:੭ (1241) 

(1) ਸ਼ਰਾਬ ਵੇਚਣ/ਪਿਆਉਣ ਵਾਲੀ 
“ਸਹਜ ਕਲਾਲਨਿ ਜਉ ਮਿਲਿ ਆਈ। ” 

- ਗਉਂ ਕਬ, ੨੭, ੨:੧ (328) 
(2) ਸ਼ਰਾਬ ਕੱਢਣ ਵਾਲੀ ਮੱਟੀ 
“ਕਾਇਆ ਕਲਾਲਨਿ ਲਾਹਨਿ ਮੇਲਉ ਗੁਰ ਕਾ ਸਬਦੁ ਗੁੜੁ ਕੀਨੁ ਰੇ। ” 

- ਰਾਮ ਕਬ, ੧, ੧੧ (968) 


<<== ਸ਼ਰਾਬ ਦੀ ਮੱਟੀ 


“ਏਕ ਬੂੰਦ ਭਰਿ ਤਨੁ ਮਨੁ ਦੇਵਉ ਜੋ ਮਦੁ ਦੇਇ ਕਲਾਲੀ ਰੇ । ” 
- ਰਾਮ ਕਬ, ੧, ੧":੨ (969) 


(1) ਆਉਣ ਵਾਲਾ ਅਗਲਾ ਦਿਨ, ਕਲ 
“ਘੜੀ ਕਿ ਮੁਹਤਿ ਕਿ ਚਲਣਾ ਖੇਲਣੁ ਅਜੁ ਕਿ ਕਲਿ। ” 
- ਸਿਰੀ ੧, ਅਸ ੧੧, ੮:੨ (60) 
“ ਅਜੁ ਕਲਿ ਕਰਦਿਆ ਕਾਲੁ ਬਿਆਧੈ ਦੂਜੇ ਭਾਇ ਵਿਕਾਰੋ । ” 
੍‌੍ - ਵਡ ੧, ਅਲਾ ੪, ੨੧ (632) 
(2) ਸ੍ਰਿਸ਼ਟੀ ਦਾ ਚੌਥਾ ਯੁੱਗ, ਕਲਿਜੁਗ 
“ਨਾ ਮਰਜਾਦੁ ਆਇਆ ਕਲਿ ਭੀਤਰਿ ਬਾਹੁੜਿ ਜਾਸੀ ਨਾਗਾ। ” (ਭਾਵ ਸੰਸਾਰ) 
- ਸਿਰੀ ੧, ਪਹ ੧, ੧:੪ (74) 
“ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ। ”? 
- ਮਾਝ ੧, ਵਾਰ ੧੬ਸ, ੧, ੧:੧ (145) 
(3) ਕਲਪਣਾ, ਖਿਝ, ਕਲਹ, ਝਗੜੇ 
“ਕਲਿ ਕਲੇਸ ਸਭ ਦੂਰਿ ਪਇਆਣੇ। ”” 
- ਮਾਝ ੫, ੩੮, ੧੨ (105) 
“ਕਲਿ ਕਲੇਸ ਭੈ ਭੂਮ ਦੁਖ ਲਾਥਾ। ” (ਝਗੜਾ, ਕਲਹ) 
- ਗਉਂ ੫, ਅਸ ੯, ੮:੧ (240) 
“ਸਾਧੂ ਸੁਖੁ ਪਾਵਹਿ ਕਲਿ ਸਾਗਰ। ”' (ਝਗੜੇ ਦੇ ਸਾਗਰ ਭਾਵ ਦੁਨੀਆ) 
- ਗਉਂ ਕਬ, ੫, ੩:੨ (324) 





1119 


“ਹੇ ਕਲਿ ਮੁਲ ਕ੍ਰੋਧ ਕਦੰਚ ਕਰੁਣਾ ਨ ਉਪਰਜਤੇ । (ਹੇ ਝਗੜੇ ਦੇ ਮੁਲ ਕ੍ਰੋਧ) 
ਰਹ - ਸਸ ੫, ੪੭:੧ (1358) 
(4) ਕਲਜੁਗ ਦੇ ਲੋਕੀ 
“ਕਲਿ ਹੋਈ ਕੁਤੇ ਮੁਹੀ ਖਾਜੁ ਹੋਆ ਮੁਰਦਾਰੁ । ” 
- ਸਾਰ ੪, ਵਾਰ ੧੪ਸ, ੧, ੧:੧ (1242) 
“ਬਲਿਓ ਚਰਾਗੁ ਅੰਧਾਰ ਮਹਿ ਸਭ ਕਲਿ ਉਧਰੀ ਇਕ ਨਾਮ ਧਰਮ। ”” 
- ਸਸ ੫, ੯੧੫ (1387) 


(ਸੰ.) ਮੁਕਤੀ, (ਸ਼ਬਦਾਰਥ); ਵਡਭਾਗਤਾ, ਖੁਸ਼ੀ (ਦਰਪਣ) 
“ਅਨਦ ਮੰਗਲ ਕਲਿਆਣ ਨਿਧਾਨਾ । ”” 
- ਮਾਝ ੫, ੩੨, ੪੧੧ (104) 
“ਸਰਬ ਕਲਿਆਣ ਵਸੈ ਮਨਿ ਆਇ। ” (ਅਨੰਦ, ਸੁੱਖ, ਖੁਸ਼ੀ) 
- ਗਉ ੫, ੧੩੭, ੧:੨ (193) 
“ਕਲਿਆਣ ਰੂਪ ਮੰਗਲ ਗੁਣ ਗਾਮ। ” (ਸੁਖ ਰੂਪੀ ਅਨੰਦ) 
- ਗਉ ੫. ਸੁਖ ੯, ੫:੮ (274) 


ਹੋਰ ਰੂਪ: 

ਕਲਿਆਣਮੈ - 

“ਗੁਣ ਗਾਇ ਗੋਵਿਦ ਸਦਾ ਨੀਕੇ ਕਲਿਆਣਮੈ ਪਰਗਟ ਭਏ। ” (ਕਲਿਆਣ ਰੂਪ, 
ਅਨੰਦ ਸਰੂਪ ਭਾਵ ਪਰਮਾਤਮਾ) 


- ਬਿਹਾ ੫, ਛੰਤ ੮, ੪:੩ (547) 
ਕਲਿਆਣਾ - 
“ਸਰਬ ਕਲਿਆਣਾ ਤਿਤੁ ਦਿਨਿ ਹਰਿ ਪਰਸੀ ਗੁਰ ਕੇ ਪਾਉ। ” (ਸੁੱਖੀ) 
- ਮਾਝ ੫, ਦਿਨ ੪:੯ (137) 
“ਹਰਿ ਕਾ ਨਾਮੁ ਨਿਧਾਨੁ ਕਲਿਆਣਾ ਸੂਖ ਸਹਜੁ ਇਹੁ ਸਾਰਾ। ” (ਕਲਿਆਣ/ਸੁੱਖ 
ਦੇਣ ਵਾਲਾ) 
- ਮਾਰੂ ੫, ੧੬, ੧:੨ (1003) 
ਕਲਿਆਣੁ - 
“ਇਹੁ ਕਲਿਆਣੁ ਨਾਨਕ ਕਰਿ ਜਾਤਾ। ” (ਸਭ ਤੋ ਉਚੀ ਖੁਸ਼ੀ/ਗਤੀ) 
- ਗਉ ੫, ੮੩, ੪:੪ (180) 
“ਮਾਣੁ ਮਹਤੁ ਕਲਿਆਣੁ ਹਰਿ ਜਸੁ ਸੰਗਿ ਸੁਰਜਨੁ ਸੋ ਪ੍ਰਭੂ। ” (ਸੁਖ) 
- ਆਸਾ ੫. ਛੰਤ ੭, ੨੩ (457) 
“ਸਰਬ ਸੂਖ ਆਨੰਦ ਨਾਨਕ ਜਪਿ ਰਾਮ ਨਾਮੁ ਕਲਿਆਣੁ। ” (ਅਨੰਦ ਸਰੂਪ) 
- ਕਲਿ ੫, ੯, ੨੧੨ (1323) 
ਕਲਿਆਨ - 
“ਬਿਨਸੇ ਰੋਗ ਭਏ ਕਲਿਆਨ। ” (ਸੁੱਖ) 
- ਗਉਂ ੫, ੧੭੧, ੧:੨ (200) 
“ਹਰਿ ਚਰਨ ਸਰਨ ਕਲਿਆਨ ਕਰਨ। ? (ਮੁਕਤ ਕਰਨ ਵਾਲੀ ਹੈ) 
- ਕਲਿ ੫, ੧੦, ੧੧ (1323) 


ਕਲਿਕਾਲ --- ਕਲਜੁੱਗ ਦਾ ਸਮਾਂ 





1120 


“ਆਨ ਸੰਜਮ ਕਿਛੁ ਨ ਸੂਝੈ ਇਹ ਜਤਨ ਕਾਟਿ ਕਲਿਕਾਲ। ”” 
- ਧਨਾ ੫, ੨੦, ੧":੨ (675) 


ਕਲਿਜੁਗ ---- ਚੌਥਾ ਯੁੱਗ, ਵੇਖੋ “ਕਲਜੁਗ ” 


ਕਲਿਪਤਰੁ --- 


ਕਲਿਮਲ ---- 


ਕਲਿਮਲਹ --- 


“ ਕਲਿਜੁਗ ਮਹਿ ਮਿਲਿ ਆਏ ਸੰਜੋਗ। ”” 
- ਗਉ ੫, ੯੯, ੧:੧ (185) 
ਹੋਰ ਰੂਪ: 
ਕਲਿਜੁਗਿ - 
“ਕਲਿਜੁਗਿ ਰਾਮ ਨਾਮੁ ਬੋਹਿਥਾ ਗੁਰਮੁਖਿ ਪਾਰਿ ਲਘਾਈ। ”! (ਕਲਜੁਗ ਵਿਚ) 
- ਆਸਾ ੪, ਛੰਤ ੯, ੧:੪ (443) 


“ਸਤਜੁਗੁ ੜੇਤਾ ਦੁਆਪਰੁ ਭਣੀਐ ਕਲਿਜੁਗੁ ਉਤਮੋ ਜੁਗਾ ਮਾਹਿ। ” 
- ਆਸਾ ੫. ੧੪੦, ੩੯੧ (406) 


“ਪੁਤੁ ਕਲਿੜੂ _ਲਖਿਮੀ ਦੀਸੈ ਇਨ ਮਹਿ ਕਿਛੂ ਨ ਸੰਗਿ ਲੀਆ। ” 

- ਰਾਗ ੫, ੫੫, ੧:੧ (900) 
ਕਲਪ ਬ੍ਰਿਛ, ਸਰਬ ਕਾਮਨਾਵਾਂ ਪੂਰੀਆਂ ਕਰਨ ਵਾਲਾ ਦੇਵਤਿਆਂ ਦਾ ਰੁਖ 
“ਏਕ ਨਾਮ ਕਲਿਪ ਤਰ ਤਾਰੇ। ” 

- ਗਉ ਕਬ, ੩੭, ੧:੨ (330) 
ਸਵਰਗ ਦਾ ਸਰਬ ਕਾਮਨਾਵਾਂ ਪੂਰੀਆਂ ਕਰਨ ਵਾਲਾ ਬ੍ਰਿਛ, ਕਲਪ ਬ੍ਰਿਛ 
“ਕਲਿਪਤਰੁ ਰੋਗ ਬਿਦਾਰੁ ਸੰਸਾਰ ਤਾਪ ਨਿਵਾਰੁ ਆਤਮਾ ਤ਼ਿਬਿਧਿ ਤੇਰੈ ਏਕ ਲਿਵ 
ਤਾਰ। 

- ਸਵ ੨, ੩:੪ (1391) 
ਪਾਪ, ਵੇਖੋ “ਕਲਮਲ? 
“ਕਲਿਮਲ ਡਾਰਨ ਮਨਹਿ ਸਧਾਰਨ ਇਹ ਆਸਰ ਮੋਹਿ ਤਰਨਾ। ” 
- ਦੇਵ ੫, ੧੬, ੧":੨ (531) 


ਪਾਪ 
“ਕਲਿਮਲਹ ਦਹਤਾ ਸੁਧੁ ਕਰਤਾ ਦਿਨਸੁ ਰੈਣਿ ਅਰਾਧੋ। ” 
- ਗਉ ੫. ਛੰਤ ੩, ੧:੫ (248) 


“ਕਲੀ ਕਾ ਜਨਮੁ ਚੰਡਾਲ ਕੈ ਘਰਿ ਹੋਈ। ” 
- ਗਉਂ ੩, ੩੦, ੪:੨ (161) 
(1) ਕਲ, ਆਉਣ ਵਾਲਾ ਦਿਨ 
“ਖਰਚੁ ਬੰਨੁ ਚੰਗਿਆਈਆ ਮਤੁ ਮਨ ਜਾਣਹਿ ਕਲੁ। ? 
- ਸੋਰ ੧, ੨, ੩੨ (595) 
(2) ਕਲਸਹਾਰ, ਇਕ ਭਟ, ਵੇਖੋ “ਕਲ” (7) 





1121 


“ਹਰਿ ਪਰਸਿਓ ਕਲੂ ਸਮੁਲਵੈ ਜਨ ਦਰਸਨੁ ਲਹਣੇ ਭਯੋ । ”” 
- ਸਵ ੨, ੬:੬ (1392) 


- ਬਸੰ ਪ, ੧੮, ੨੧ (1185) 


“ਸਾਧ ਕੈ ਸੰਗਿ ਕਲੂਖਤ ਹਰੈ । ” 


- ਗਉਂ ੫. ਸੁਖ ੭, ੬:੩ (272) 


(ਸੰ.) ਪੀੜਾ, ਕਸ਼ਟ, ਦੁੱਖ, ਤਕਲੀਫ 
“ਕਲਿ ਕਲੇਸ ਸਭ ਦੂਰਿ ਪਇਆਣੇ। ”” 
- ਮਾਝ ੫, ੩੮, ੧੨ (105) 
ਹੋਰ ਰੂਪ: 
ਕਲੇਸਹ - 
“ਦੁਖ ਹਰਨ ਕਿਰਪਾ ਕਰਨ ਮੋਹਨ ਕਲਿ ਕਲੇਸਹ ਭੰਜਨਾ। ”” (ਦੁੱਖਾਂ) 
- ਬਿਹਾ ੫, ਛੰਤ ੮, ੧:੩ (547) 
ਕਲੇਸਾ - 
“ਨਾਨਕ ਸੁਖੁ ਪਾਇਆ ਹਰਿ ਕੀਰਤਨਿ ਮਿਟਿਓ ਸਗਲ ਕਲੇਸਾ । ”” 
- ਗਉਂ ੫, ੧੫੩”, ੪:੨ (213) 
ਕਲੇਸੁ - 
“ਦੁਖੁ ਕਲੇਸੁ ਨ ਭਉ ਬਿਆਪੈ ਗੁਰ ਮੰਤ ਹਿਰਦੈ ਹੋਇ। ” 
- ਸਿਰੀ ੫, ੯੪, ੨੧ (51) 
ਜਿਗਰ, ਵੇਖੋ “ਕਰੇਜੇ ” 
“ਭੋਲਾ ਵੈਦੁ ਨ ਜਾਣਈ ਕਰਕ ਕਲੇਜੇ ਮਾਹਿ। ”” 
- ਮਲਾ ੧, ਵਾਰ ੩ਸ, ੧, ੧:੨ (1279) 
ਕਲੋਲਤੇ ---- ਖੇਡ, ਚੋਜ 
“ਹੇ ਲੋਭਾ ਲੰਪਟ ਸੰਗ ਸਿਰਮੋਰਹ ਅਨਿਕ ਲਹਰੀ ਕਲੋਲਤੇ । ”” 
- ਸਸ ੫, ੪੮੧ (1358) 


-ਮਾਰੂ ੫, ੧੯, ੨੨੭ (1004) 


ਇਕ ਭਟ, ਕਲਸਹਾਰ, ਵੇਖੋ “ਕਲ? (7) 
“ਕਵਿ ਜਨ ਕਲ ਸਬੁਧੀ ਕੀਰਤਿ ਜਨ ਅਮਰਦਾਸ ਬਿਸੂਰੀਯਾ। ”” 
- ਸਵ ੩, ੧:੪ (1392) 
ਕਲੁਸਹਾਰ --- ਇਕ ਭੱਟ, ਵੇਖੋ “ਕਲ? (7) 
“ਕਲੁਸਹਾਰ ਤਾਸੁ ਗੁਣ ਜੰਪੈ । ”” 





1122 


- ਸਵ ੪, ਕਲ ੧:੮ (1396) 
ਹੋਰ ਰੂਪ: 
ਕਲੂਸਹਾਰੁ - 
“ਭਯ ਭੰਜਨੁ ਪਰ ਪੀਰ ਨਿਵਾਰਨੁ ਕਲੂਸਹਾਰੁ ਤੋਹਿ ਜਸੁ ਬਕਤਾ। ”” 
- ਸਵ ੪, ਕਲ ੬:੩ (1407) 
(ਕਲ-ਉਚਰੈ) ਕਲਸਹਾਰ ਭਟ ਉਚਾਰਨ ਕਰਦਾ ਹੈ/ਕਹਿੰਦਾ ਹੈ। 
“ਸਕਯਥੁ ਜਨਮੁ ਕਲ੍ਹਚੰਰੈ ਗੁਰ ਪਰਸਿਉ ਅਮਰੁ ਪ੍ਰਗਾਸੁ । ” 
- ਸਵ ੩, ੮:੪ (1393) 
ਦੀਪਕ ਰਾਗ ਦੇ ਅੱਠ ਪੁੱਤਰਾਂ ਵਿਚੋ ਇਕ 
“ਗਉਰਾ ਅਉ ਕਾਨਰਾ ਕਲ੍ਹਾਨਾ। ”” 
- ਰਾਗ ੧:੩੯ (1430) 


“ਗੁਰ ਕਹਿਆ ਮਾਨੁ ਨਿਜ ਨਿਧਾਨੁ ਸਚੁ ਜਾਨੁ ਮੰੜੁ ਇਹੈ ਨਿਸਿ ਬਾਸੁਰ ਹੋਇ ਕਲ੍ਹਾਨ 
ਲਹਤਿ ਧਰਮ ਗਤਿ ਜੀਉ। ” 


- ਸਵ ੪, ਗਯੰ ੧੦੨ (1403) 


“ਚਲਣੁ ਅਜੁ ਕਿ ਕਲ ਧੁਰਹੁ ਫੁਰਮਾਇਆ। ” 


- ਆਸਾ ੪, ੬੪, ੨੨ (369) 


- ਗੋਂਡ ੫, ੨੦, ੨:੧ (868) 


“ਕੁਦਰਤਿ ਕਵਣ ਕਹਾਂ ਵੀਚਾਰੁ । ” (ਮੈ ਕੌਣ ਹਾਂ, ਉਸ ਦਾ ਬਿਆਨ ਕਰ ਸਕਾਂ) 
- ਜਪੁ ੧, ੧੬:੨੨ (3) 

ਹੋਰ ਰੂਪ: 
ਕਵਣੁ - 
“ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ। ” 

- ਗੂਜ ੫, ਸੋਦ ੫, ੩੨ (10) 
(2) ਕਿਥੇ, ਕੀ 
“ਕਵਣ ਮੂਲੁ ਕਵਣ ਮਤਿ ਵੇਲਾ। ” (ਦੂਜੇ “ਕਵਣ” ਦੇ ਅਰਥ “ਕਿਸ ਦੀ” ਹੈ) 

- ਰਾਮ ੧, ਸਿਗੋ ੪੩੦੧ (942) 
(3) ਕਿਹੜੇ, ਕਿਹੜੀ 


- ਰਾਮ ੧, ਸਿਗੋ ੪੩:੩ (942) 





1123 


ਕਵਣਿ - 
“ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ । ? 

- ਜਪੁ ੧, ੨੧:੧੦ (4) 
ਕਵਣੁ - 
“ਤਿਸ ਤੇ ਭਾਰੁ ਤਲੈ ਕਵਣੁ ਜੋਰੁ । ? 

- ਜਪੁ ੧, ੧੬, ੧੩ (3) 
“ਕਉਣ ਤਰਾਜੀ ਕਵਣੁ ਤੁਲਾ ਤੇਰਾ ਕਵਣੁ ਸਰਾਫੁ ਬੁਲਾਵਾ। ” (ਕਿਹੜਾ) 

- ਸੂਹੀ ੧, ੯, ੧:੧ (730) 


“ਪੋਥੀ ਪੰਡਿਤ ਗੀਤ ਕਵਿਤ ਕਵਤੇ ਭੀ ਜਾਸੀ। ? 
- ਮਾਰੂ ੫, ਵਾਰ ੧੮:੪ (1100) 


“ਪਿਤਾ ਹਉ ਜਾਨਉ ਨਾਹੀ ਤੇਰੀ ਕਵਨ ਜੁਗਤਾ। ” (ਕਿਹੜਾ ਢੰਗ ਹੈ ਤੈਨੂੰ ਰੀਝਾਉਣ 
ਦਾ) 
- ਸਿਰੀ ੫, ੯੭, ੩੯੧ (51) 
“ਸੰਤਨ ਕੀ ਮਹਿਮਾ ਕਵਨ ਵਖਾਨਉ। ? (ਕਿਹੜੀ ਕਿਹੜੀ) 
- ਗਉਂ ੫, ੮੬, ੪:੧ (181) 
“ਤੁਮ ਸਿਉ ਤੋਰਿ ਕਵਨ ਸਿਉ ਜੋਰਹਿ। ” (ਕਿਸ ਨਾਲ) 
- ਸੋਰ ਰਵਿ ੫, ੧":੨ (658) 
ਹੋਰ ਰੂਪ: 
ਕਵਨੁ - 
“ਕਵਨੁ ਬਾਪਾਰੀ ਜਾ ਕਾ ਉਹਾ ਵਿਸਾਹੁ । ” 
ਰਹ - ਗਉ ੫, ੮੫, ੧:੪ (181) 
“ਕਵਨੁ ਸੁ ਨਾਮੁ ਹਉਮੈ ਮਲੁ ਖੋਇ। ” 
- ਗਉਂ ੫, ੧੦੫, ੩:੨ (187) 
ਕਵਨੈ - 
“ਦੁਨੀਆ ਕੀਆ ਵਡਿਆਈਆ ਕਵਨੈ ਆਵਹਿ ਕਾਮਿ। ” (ਕਿਹੜੇ) 
- ਸਿਰੀ ੫, ੭੮, ੨੧ (45) 
“ਇਨ ਤੇ ਕਹੁ ਕਵਨੈ ਸੁਖੁ ਪਾਇਆ। ” (ਕਿਸ ਨੇ) 
- ਧਨਾ ਕਬ, ੪, ੩:੨ (692) 
(2) ਕੀ 
“ਕਵਨ ਮੂਲ ਤੇ ਕਵਨ ਦਿਸ਼ਟਾਨੀ। ” (ਪਹਿਲੇ “ਕਵਨ” ਦੇ ਅਰਥ “ਕਿਹੜਾ” ਹੈ) 
- ਗਉ ੫. ਸੁਖ ੪, ੧:੨ (266) 
“ਅਬ ਕਹੁ ਰਾਮ ਕਵਨ ਗਤਿ ਮੋਰੀ। ? (ਕੀ ਹਾਲ ਹੋਵੇਗਾ) 
- ਗਉਂ ਕਬ, ੧੫, ੧":੧ (326) 


ਕਵਨ - 
“ਆਦਿ ਕਉ ਕਵਨੁ ਬੀਚਾਰੁ ਕਥੀਅਲੇ ਸੁੰਨ ਕਹਾ ਘਰ ਵਾਸੋ। ” 





1124 


- ਰਾਮ ੧, ਸਿਗੋ ੨੧੨੧ (940) 
(2) ਕਿਵੇ? ਕਿਸ ਤਰ੍ਹਾਂ 
“ਇਨ ਤੇ ਕਹਹੁ ਤੁਮ ਕਵਨ ਸਨਾਥਾ। ” 
- ਗਉ ੫. ਸੁਖ ੧੯, ੫:੪ (288) 
“ਇਨ ਤੇ ਕਹਹੁ ਕਵਨ ਛੁਟਕਾਰਾ। ” 
- ਗਉ ੫. ਮੁਖ ੧੯, ੫:੬ (288) 
“ਸੁਧ ਕਵਨ ਪਰ ਹੋਇਬੋ ਸੁਚ ਕੁੰਚਰ ਬਿਧਿ ਬਿਉਹਾਰ। ” (ਸ਼ੁਧ ਕਿਵੇ ਹੋਵੇਗਾ) 
- ਗਉ ਰਵਿ, ਅਸ ੧, ੪:੨ (346) 
(4) ਕੌਣ 
“ਕਵਨ ਤੁਮੇ ਕਿਆ ਨਾਉ ਤੁਮਾਰਾ ਕਉਨੁ ਮਾਰਗੁ ਕਉਨੁ ਸੁਆਓ। ” 
- ਰਾਮ ੧, ਸਿਗੋ ੨:੧ (938) 


- ਗਉਂ ਕਬ, ੩੩, ੧:੨ (329) 


“ਜਿਉ ਭਾਵੈ ਤਿਉ ਰਖੁ ਤੂੰ ਮੈ ਤੁਝ ਬਿਨੁ ਕਵਨੁ ਭਤਾਰੁ । ” 
- ਸਿਰੀ ੧, ਅਸ ੧੨, ੩:੩ (61) 


=੩੩ 


“4ਮਆਾਵਤ ਕਿਨੈ ਨ ਪੇਖਿਓ ਕਵਨੈ ਜਾਣੈ ਰੀ ਬਾਈ। ”” 


- ਗੂਜ ਨਾਮ, ੨, ੧੦੨ (525) 
(5) ਕਿਥੇ, ਕਿਸ ਸਥਾਨ ਤੇ 
“ਕਵਨ ਥਾਨ ਧੀਰਿਓ ਹੈ ਨਾਮਾ ਕਵਨ ਬਸਤੁ ਅਹੰਕਾਰਾ। ”! (ਪਹਿਲੇ “ਕਵਨ?” ਦੇ 
ਅਰਥ “ਕਿਸ ” ਹਨ) 
- ਮਾਰੂ ੫. ੪, ੧:੧ (999) 


“ਪਰਪੰਚ ਬਿਆਧਿ ਤਿਆਗੈ ਕਵਰੇ । ? 
- ਗਉਂ ੧, ਅਸ ੧੧, ੧:੨ (225) 


“ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨਿਦਿਨੁ ਮੋਹਿ ਆਹੀ ਪਿਆਸਾ। ” 
- ਧਨਾ ੧, ਸੋਹ ੩, ੪:੧ (13) 
“ਚਿਤਿ ਚਿਤਵਉ ਚਰਣਾਰਬਿੰਦ ਉਧ ਕਵਲ ਬਿਗਸਾਂਤ। ” (ਹਿਰਦੇ ਰੂਪੀ ਉਲਟਾ 
ਹੋਇਆ ਕਮਲ) 
- ਗਉਂ ੫, ਬਾਅ ੨੨ਸ:੧ (254) 
“ਫਰੀਦਾ ਸਰੁ ਭਰਿਆ ਭੀ ਚਲਸੀ ਥਕੇ ਕਵਲ ਇਕਲ। ” (ਗੁਰਮੁੱਖ ਰੂਪੀ “ਕਵਲ” 
ਜੋ ਮਾਇਆ ਵਿਚ ਰਹਿੰਦੇ ਵੀ ਨਿਰਲੇਪ ਹੁੰਦੇ ਹਨ) 
- ਸਲੋ ਫਰ, ੬੬:੨ (1381) 





1125 


“ਕਵਲ ਨੈਨ ਮਧੁਰ ਬੈਨ ਕੋਟਿ ਸੈਨ ਸੰਗ ਸੋਭ ਕਹਤ ਮਾ ਜਸੋਦ ਜਿਸਹਿ ਦਹੀ ਭਾਤੁ 
ਖਾਹਿ ਜੀਉ। ? (ਕਮਲ ਫੁੱਲ ਵਰਗੇ ਸੂੰ ਦਰ/ਮੋਹਿਕ ਨੈਨ) 
- ਸਵ ੪, ਗਯੰ ੬:੨ (1402) 


- ਗਉਂ ਕਬ, ਅਸ ੩੮, ੩:੧ (330) 


- ਆਸਾ ਕਬ, ੧੩, ੨:੨ (478) 


ਕਵਲਾਸਪਤਿ - ਮਾਇਆ ਦਾ ਪਤੀ/ਸੁਆਮੀ ਭਾਵ ਵਾਹਿਗੁਰੂ 
“ਹਰਿ ਜਪਤ ਤੇਊ ਜਨਾ ਪਦਮ ਕਵਲਾਸਪਤਿ ਤਾਸ ਸਮ ਤੁਲਿ ਨਹੀ ਆਨ ਕੋਊ। ” 
- ਮਲਾ ਰਵਿ, ੨, ੧":੧ (1293) 


ਕਵਲਾਕੰਤ --- ਮਾਇਆ ਦਾ ਪਤੀ/ਵਿਸ਼ਨੂੰ ਭਾਵ ਵਾਹਿਗੁਰੂ 

“ਹਰਿ ਆਪੇ ਸਭ ਰਸ ਭੋਗਦਾ ਹਰਿ ਆਪੇ ਕਵਲਾਕੰਤ । ” 

- ਕਾਨ ੪, ਵਾਰ ੬ਸ, ੪, ੧:੪ (1315) 
ਹੋਰ ਰੂਪ: 
ਕਵਲਾਕੰਤਾ - 
“ਹਰਿ ਕੀਰਤਨੁ ਕਰਹ, ਹਰਿ ਜਸੁ ਸੁਣਹ ਤਿਸੁ ਕਵਲਾਕੰਤਾ। ”” 

- ਸੋਰ ੪, ਵਾਰ ੨੦:੧ (650) 

ਕਵਲਾਪਤੀ - 
“ਜਿਹ ਗ੍ਰਹਿ ਰਮਈਆ ਕਵਲਾਪਤੀ। ” (ਮਾਇਆ ਦਾ ਪਤੀ, ਵਿਸ਼ਨੂੰ, ਵਿਸ਼ਨੂੰ ਦਾ 


- ਮਾਲੀ ਨਾਮ, ੧, ੨:੨ (988) 


-= ਸਾਰ ੪, ਵਾਰ ੨੨ਸ, ੧, ੨੧੨ (1245) 


ਕਵਲੁ - 
“ਊੱਧ ਕਵਲੁ ਜਿਸੁ ਹੋਇ ਪ੍ਰਗਾਸਾ ਤਿਨਿ ਸਰਬ ਨਿਰੰਜਨੁ ਡੀਠਾ ਜੀਉ। ” 
- ਮਾਝ ੫, ੪੯, ੨੩ (108) 


ਹੁਕਮ 
“ਕੀਤਾ ਪਸਾਉ ਏਕੋ ਕਵਾਉ। ”? 
- ਜਪੁ ੧, ੧੬:੨੦ (3) 
(ਅ.) ਚੋਗਾ, ਪੁਸ਼ਾਕ, ਸਰੋਪਾ 
“ਗੁਰਿ ਦੀਬਾਣਿ ਕਵਾਇ ਪੈਨਾਈਓ। ” 
- ਸਿਰੀ ੫, ਅਸ ੨੯, ੪੨ (73) 
ਹੋਰ ਰੂਪ: 





1126 


ਕਵਾਈ - 
“ਕਹਾ ਸੁ ਤੇਗਬੰਦ ਗਾਡੇਰੜਿ ਕਹਾ ਸੁ ਲਾਲ ਕਵਾਈ। ”” 
- ਆਸਾ ੧, ਅਸ ੧੨, ੧੨ (417) 


ਬੂਰੀ ਤਰਾਂ ਝਗੜਨ ਵਾਲੇ (ਸ਼ਬਦਾਰਥ); ਉਤਰ ਦੇ (ਕੋਸ਼) ਆਗੂ (ਮਹਾਨਕੋਸ਼) ਬਹੁਤ 
ਨਰਮ ਕਮਾਨ ਅਰਥਾਤ ਤੀਰੋ' ਸੇ ਔਰੋ' ਕੋ ਬੇਧਨ ਵਾਲੀ ਕਮਾਨ ਤੁਲ ਚਿਤ ਵਾਲੇ ਨਾਂ 
ਜੀ ਬਡੇ ਪਾਤਸ਼ਾਹ ਪ੍ਰਮੇਸੂਰ ਸੇ (ਨਿਰਾਰਥ ਕੋਸ਼) 
“ਦਿਲ ਮਹਿ ਸੋਚਿ ਬਿਚਾਰਿ ਕਵਾਦੇ ਭਿਸਤ ਦੋਜਕ ਕਿਨਿ ਪਾਈ। ”? 

- ਆਸਾ ਕਬ, ੮, ੧੨ (477) 
ਹੁਕਮ, ਅਵਾਜ਼ 
“ਏਕ ਕਵਾਵੈ ਤੇ ਸਭਿ ਹੋਆ। ”” 

- ਮਾਰੂ ੫, ੧੭, ੧:੬ (1003) 
ਕਵੀ 
“ਕਵਿ ਜਨ ਕਲ੍ਹ ਸਬੁਧੀ ਕੀਰਤਿ ਜਨ ਅਮਰਦਾਸ ਬਿਸੂਰੀਯਾ। ”” 

- ਸਵ ੩, ੧:੪ (1392) 
ਕਬਿਤ, ਕਵਿਤਾ ਦਾ ਇਕ ਰੂਪ 
“ਪੋਥੀ ਗੀਤ ਕਵਿਤ ਕਿਛੁ ਕਦੇ ਨ ਕਰਨਿ ਧਰਿਆ। ” 
- ਸਿਰੀ ੫, ਅਸ ੨੬, ੪:੩ (70) 
“ਤਹ ਹਰਿ ਜਸੁ ਗਾਵਹਿ ਨਾਦ ਕਵਿਤ। ” (ਕਵਿਤਾ ਪੜ੍ਹਕੇ) 

- ਧਨਾ ੫, ੨੩, ੩੪੨ (676) 
ਕਵੀਆਂ ਨੇ 
“ਆਜੋਨੀ ਸੰਭਵਿਅਉ ਸੁਜਸੁ ਕਲ ਕਵੀਆਣਿ ਬਖਾਣਿਅਉ। ” 

- ਸਵ ੫, ਕਲ ੪:੨ (1407) 
ਜਲ ਦਾ ਇਕ ਬੂਟਾ ਜਿਸ ਦੇ ਫੁੱਲ ਰਾਤ ਨੂੰ ਚੰਨ ਦੀ ਚਾਣਨੀ ਵਿਚ ਖਿੜਦੇ ਹਨ, ਕਮੀਆ 
“ਕਉਲੁ ਤੂ ਹੈ ਕਵੀਆ ਤੂ ਹੈ ਆਪੇ ਵੇਖਿ ਵਿਗਸੁ । ” 

- ਸਿਰੀ ੧, ੨੫, ੪੨ (23) 
ਕਵੀ ਜਨ 


“ਗੀਤ ਨਾਦ ਕਵਿਤ ਕਵੇ ਸੁਣਿ ਰਾਮ ਨਾਮਿ ਦੁਖੁ ਭਾਗੈ । ”” 
- ਤੁਖਾ ੧, ਬਾਰਾ ੧੩:੫ (1109) 


ਕੜ੍ਹੀਏ, ਖਿਝੀਏ 
“ਹਰਿ ਬਿਨੁ ਕੋ ਮਾਰਿ ਜੀਵਾਲਿ ਨ ਸਾਕੈ ਤਾ ਮੇਰੇ ਮਨ ਕਾਇਤੁ ਕੜਈਐ। ”” 
- ਗੋਂਡ ੪, ੫, ੧":੨ (861) 


ਭੰਨ/ਤੋੜ ਕੇ 
““ਜਿੰਦੁ ਨਿਮਾਣੀ ਕਢੀਐ ਹਡਾ ਕੂ ਕੜਕਾਇ। ” 
- ਸਲੋ ਫਰ, ੧:੩ (1377) 


ਗਜਿਆ, ਆ ਧਮਕਿਆ, ਭਿਅੰਕਰ ਅਵਾਜ਼ ਨਾਲ ਪ੍ਰਗਟ ਹੋਣਾ 





1127 


“ਪਾਰਬ੍ੁਹਮ ਪਰਮੇਸਰਿ ਜਨ ਰਾਖੇ ਨਿੰਦਕ ਕੈ ਸਿਰਿ ਕੜਕਿਓ ਕਾਲੁ । ”” 
- ਭੈਰ ੫, ੫੪, ੧੨ (1152) 


--- ਸ਼ਬਜੀ/ਦਾਲ ਆਦਿ ਨੂੰ ਹਿਲਾਉਣ/ਪ੍ਰੋਸਨ ਲਈ ਵਰਤੇ ਜਾਣ ਵਾਲਾ ਰਸੋਈ ਦਾ ਇਕ 


ਬਰਤਨ 
“ਕੜਛੀਆ ਫਿਰੰਨਿ ਸੁਆਉ ਨ ਜਾਣਨਿ ਸੁੰਵੀਆ। ? 
- ਗੂਜ ੫, ਵਾਰ ੧੨ਸ, ੫, ੧:੧ (521) 


“ਸੰਤ ਪ੍ਰਸਾਦਿ ਮੋਹਿ ਕਬਹੂ ਨ ਕੜਦਾ। ” 


- ਰਾਮ ੫, ੨੧, ੩੨ (889) 
ਕੜਾਸਣੁ ---- ਕੁਸ਼ਾ (ਇਕ ਪ੍ਰਕਾਰ ਦਾ ਘਾਹ) ਦਾ ਆਸਨ (ਸ਼ਬਦਾਰਥ/ਮਹਾਨਕੋਸ਼), ਕੜਾ ਜੋ ਨਾਂਗੇ 
ਸਾਧੂ ਲੰਗੋਟੀ ਨਾਲ ਬੰਨਦੇ ਹਨ (ਕੋਸ਼) ਕਣ (ਫੂਹੜੀ) ਦਾ ਆਸਨ (ਦਰਪਣ) 
“ਕਾਇਆ ਕੜਾਸਣੁ ਮਨੁ ਜਾਗੋਟੀ। ” 
- ਰਾਮ ੧, ਸਿਗੋ ੧੧੨ (939) 


“ਤਪਤ ਕੜਾਹਾ ਬੁਝਿ ਗਇਆ ਗੁਰਿ ਸੀਤਲ ਨਾਮੁ ਦੀਓ। ” (ਹਿਰਦੇ ਰੂਪੀ) 
- ਮਾਰੂ ੫, ੧੪, ੧":੨ (1002) 
(1) ਕ੍ਰਿਝ/ਸੜ੍ਹ/ਰਿਝ ਕੇ, ਭਾਵ ਚਿੰਤਾਤੁਰ ਹੋ ਕੇ, ਸੜ ਕੇ 
“ਸਤਿਗੁਰੁ ਜਿਨੀ ਧਿਆਇਆ ਸੇ ਕੜਿ ਨ ਸਵਾਹੀ। ” 
- ਸਿਰੀ ੪, ਵਾਰ ੧੪:੧ (88) 
ਹੋਰ ਰੂਪ: 
ਕੜਿਆ - 
“ਨਾ ਓਹੁ ਬਿਨਸੈ ਨਾ ਹਮ ਕੜਿਆ। ” (ਝੂਰਦੇ, ਚਿੰਤਾਤੁਰ ਹੁੰਦੇ) 
- ਆਸਾ ੫, ੮੩, ੧:੨ (391) 
(2) ਕੜਕੇ, ਬੰਨ੍ਹ ਕੇ 
“ਕੜਿ ਬੰਧਨਿ ਬਾਧਿਓ ਸੀਸ ਮਾਰ। ” 
- ਬਸੰ ੧, ਅਸ ੨, ੨:੪ (1188) 
ਕੜੀਆਲੁ --- ਲਗਾਮ ਦਾ ਕੰਡੇਦਾਰ ਲੋਹਾ, ਕੜਿਆਲਾ 
“ਕੜੀਆਲੁ ਮੁਖੇ ਗੁਰਿ ਗਿਆਨੁ ਵਿੜਾਇਆ ਰਾਮ। ” 
- ਵਡ ੪, ਘੋੜੀ ੧, ੩:੧ (575) 


“ਤੂ ਕਰਹਿ ਸੁ ਸਚੇ ਹੋਇਸੀ ਤਾ ਕਾਇਤੁ ਕੜੀਐ। ” 
- ਗਉ ੪, ਵਾਰ ੩:੫ (301) 
ਕੜਦੇ/ਕਰਿਝਦੇ/ਦੁਖੀ ਹੁੰਦੇ ਹਨ 
“ਮਨਮੁਖ ਆਪਿ ਖੁਆਇਅਨੁ ਮਾਇਆ ਮੋਹ ਨਿਤ ਕੜ੍ਹ । 
- ਰਾਮ ੩, ਵਾਰ ੧੧:੪ (952) 





1128 


ਕੌੜੇ, “ਮਿੱਠੇ” ਦੇ ਉਲਟ 
““ਮੀਠੇ ਕਉ ਕਉੜਾ ਕਹੈ ਕੜੂਏ ਕਉ ਮੀਠਾ। ” 
- ਗਉ ੧, ਅਸ ੧੮, ੬:੧ (229) 


- ਭੈਰ ੫, ੧੮, ੧":੧ (1140) 


“ਉਸੁ ਖੇਤ ਕਾਰਣਿ ਰਾਖਾ ਕੜੈ। ? (ਦੁੱਖੀ ਹੁੰਦਾ ਹੈ, ਔਖਾ ਹੁੰਦਾ ਹੈ) 
- ਗਉਂ ੫, ੮੦, ੩:੩ (179) 


(1) ਮਾਂ 
“ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ।” 
- ਜਪੁ ੧, ੫:੧੧ (2) 

(2) ਕਿਸ 
“ਤਿਸੁ ਜਨ ਕਉ ਕਹੁ ਕਾ ਕੀ ਕਮੀਆ।” 

- ਗਉਂ ੫, ੧੦੨, ੧:੨ (186) 
“ਆਪਨ ਨਹੀ ਕਾ ਕਉ ਲਪਟਾਇਓ। ” (ਕਿਸ ਲਈ ਅਰਥਾਤ ਕਿਉ?) 

- ਗਉ ੫, ੧੦੬, ੧":੧ (187) 


ਹੋਰ ਰੂਪ: 


ਕਾਂ - 
“ਕਾਂ ਕੀ ਮਾਤ ਪਿਤਾ ਸੁਤ ਬਨਿਤਾ ਕੋ ਕਾਹੂ ਕੋ ਭਾਈ। ” 
- ਸਾਰ ੯, ੧, ੧":੨ (1231) 
(3) ਕੋਈ 
“ਇਕੁ ਅਧੁ ਨਾਇ ਰਸੀਅੜਾ ਕਾ ਵਿਰਲੀ ਜਾਇ ਵੁਠੀ। ” 
- ਗਉ ੫, ੧੬੯”, ੩:੨ (218) 
“ਤਿੰਨਾ ਭੂਖ ਨ ਕਾ ਰਹੀ ਜਿਸ ਦਾ ਪ੍ਰਭੁ ਹੈ ਸੋਇ। ” (ਕਿਸੇ ਕਿਸਮ ਦੀ, ਕੋਈ) 
- ਗਉਂ ੫. ਵਾਰ ੨੧ਸ, ੫. ੧:੧ (323) 
(4) ਕਿਵੇ, ਕਿੰਝ 
“ਮੂਏ ਮਰਮੁ ਕੋ ਕਾ ਕਰ ਜਾਨਾ। ” 
- ਗਉਂ ਕਬ, ੮, ੩:੨ (325) 
(5) ਕੀ 
“ਕਹੁ ਜਨ ਕਾ ਨਾਹੀ ਘਰ ਤਾ ਕੇ। ” 
- ਗਉ ਕਬ, ੩੮, ੩:੨ (330) 
(6) ਕਿਸੇ 
“ਕੋ ਮੂਆ ਕਾ ਕੇ ਘਰਿ ਗਾਵਨੁ । ” (ਕਿਸੇ) 
- ਆਸਾ ੫, ੭੫, ੧":੧ (389) 


(ਸੰ.) ਕਾਲੇ ਰੰਗ ਦਾ ਇਕ ਪੰਛੀ, ਕਾਂ, ਕਾਗ; ਹੋਰ ਵੇਖੋ “ਕਾਓ” 





1129 


“ਬਹੁ ਜੋਨੀ ਭਉਦਾ ਫਿਰੈ ਜਿਉ ਸੁੰਵੈ ਘਰਿ ਕਾਉ। ” 

- ਸਿਰੀ ੩, ੪੩, ੨੨ (30) 
“ਤੇਰੀ ਗਰਦਨਿ ਊਪਰਿ ਲਵੈ ਕਾਉ। ” (ਕਾਲ ਰੂਪੀ ਕਾਂ) 

- ਬਮੰ ਰਵਿ, ੧, ੧:੪ (1196) 


“ਚੀਰੀ ਆਈ ਢਿਲ ਨ ਕਾਊ। ” 
- ਰਾਮ ੩, ਵਾਰ ੧੧ਸ, ੧, ੨੭੧੪ (952) 
ਕਾਗ, ਕਾਂ, ਵੇਖੋ “ਕਾਉ” 
“ਅੰਤਰਿ ਆਉ ਨ ਬੈਸਹੁ ਕਹੀਐ ਜਿਉ ਸੁੰਵੈ ਘਰਿ ਕਾਓ। ” 
- ਵਡ ੧, ੧:੪ (581) 


“ਭਾਹਿ ਬਲੰਦੀ ਵਿਝਵੀ ਧੂਉ ਨ ਨਿਕਸਿਉ ਕਾਇ। ” 
- ਸਿਰੀ ੧, ੧੪, ੧:੨ (19) 
“ਮੂਰਖੁ ਸਬਦੁ ਨ ਚੀਨਈ ਸੂਝ ਬੂਝ ਨਹ ਕਾਇ। ” (ਕੋਈ ਵੀ, ਰਤਾ ਵੀ) 
- ਰਾਮ ੧, ਓਅੰ ੫੩:੪ (938) 


(2) ਕਿਸ ਲਈ, ਕਾਹਦੇ ਲਈ, ਕਿਉਂ 
“ਥਥਾ ਥਿਰੁ ਕੋਊ ਨਹੀ ਕਾਇ ਪਸਾਰਹੁ ਪਾਵ। ” 


- ਗਉਂ ੫. ਬਾਅ ੩੩੧ (257) 


- ਟੋਡੀ ਨਾਮ, ੧, ੧":੧ (718) 


“ਤੇਰੀ ਨਿਰਗੁਨ ਕਥਾ ਕਾਇ ਸਿਉ ਕਹੀਐ ਐਸਾ ਕੋਇ ਬਿਬੇਕੀ। ” 
- ਗਉ ਕਬ, ੪੭, ੩:੧ (333) 
(4) ਕਿਵੇ, ਕਿੰਝ 
“ਕਹਿ ਰਵਿਦਾਸ ਅਕਥ ਕਥਾ ਬਹੁ ਕਾਇ ਕਰੀਜੈ । ” 
- ਬਿਲਾ ਰਵਿ ੧, ੩:੧ (858) 
(5) ਕਾਹਦੀ, ਕੀ ਹੈ 
“ਹੁਕਮੁ ਪਛਾਣੈ ਖਸਮ ਕਾ ਦੂਜੀ ਅਵਰ ਸਿਆਣਪ ਕਾਇ। ”? 
੍‌ - ਮਾਰੂ ੧, ੭, ੩:੨ (991) 
(6) ਕਿਤੋ', ਕਿਸੇ ਹੋਰ ਥਾਂ ਤੋ” 
“ਜਗਿਜੀਵਨ ਜੁਗਤਿ ਨ ਮਿਲੈ ਕਾਇ। ” 
- ਬਸੰ ੧, ੨, ੧":੧ (1168) 
(1) ਕਿਉਂ', ਵੇਖੋ “ਕਾਇ” (2) 
(2) ਕੀ 
“ਜੋ ਸਿਰੁ ਸਾਈ ਨ ਨਿਵੈ ਸੋ ਸਿਰੁ ਕੀਜੈ ਕਾੀਇ। ” 





ਕਾਇਅਉ --- 


ਕਾਇਆ ---- 


1130 


- ਸਲੋ ਫਰ, ੭੨੧੧ (1381) 


ਕਾਇਆ/ਸਰੀਰ ਦੀ 
“ਕਾਇਅਉ ਧੁਪ ਦੀਪ ਨਈਬੇਦਾ ਕਾਇਅਉ ਪੁਜਉ ਪਾਤੀ। ” 
੍‌ ੍‌੍ - ਧਨਾ ਪੀਪਾ, ੧, ੧:੧ (695) 
(ਸੰ.) ਸਰੀਰ, ਦੇਹ 
“ਖਿੰਥਾ ਕਾਲੂ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ। ?? 
- ਜਪੁ ੧, ੨੮੧੨ (6) 
“ਕਹੁ ਨਾਨਕ ਸਫਲ ਓਹ ਕਾਇਆ । ”” (ਸਰੀਰ, ਜਨਮ) 
- ਆਸਾਂ ੫, ੧੨, ੫:੪ (374) 
ਹੋਰ ਰੂਪ: 
ਕਾਇਆ - 
“ਕਾਇਆ ਅਗਨਿ ਕਰੇ ਨਿਭਰਾਂਤਿ। ”” 
- ਮਲਾ ੧, ੬, ੧:੨ (1256) 
ਕਾਇਆ - 
“ਕਾਇਆ ਸਾਂਧੈ ਉਰਧ ਤਪੁ ਕਰੈ ਵਿਚਹੁ ਹਉਮੈ ਨ ਜਾਇ। ” 
- ਸਿਰੀ ੩, ੫੧, ੧:੧ (33) 


ਕਿਸ ਲਈ, ਕਿਉ 
“ਮੂੜੇ ਕਾਇਚੇ ਭਰਮਿ ਭੁਲਾ। ”” 


- ਮਾਰੂ ੧, ੯, ੧":੧ (991) 


ਕਿਉਂ, ਕਾਹਦੇ ਲਈ, ਕਾਹਨੂੰ 
“ਘਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ। ” 

- ਆਸਾ ੧, ਅਸ ੧੧, ੫:੧ (417) 
ਕਾਇਸਥ, ਜੋ ਪਿਤਾ ਖਤਰੀ ਤੇ ਮਾਂ ਸੂਦਰੀ ਤੋ ਜਨਮੇ', ਇਕ ਜਾਤ, ਇਹ ਆਮ ਕਰਕੇ 
ਮੁਨਸ਼ੀ ਜਾਂ ਪਟਵਾਰੀ ਹੁੰਦੇ ਸਨ। 

“ਘਰੀ ਘਰੀ ਕਾ ਲੇਖਾ ਮਾਗੈ ਕਾਇਥੁ ਚੇਤੂ ਨਾਉ । ” 

- ਮਾਰੂ ਕਬ, ੭, ੧":੨ (1104) 
(ਅ.) ਦਾਸੀਆਂ (ਵਾਲਾ ਸਬੰਧ) 
“ਬੀਬੀ ਕਉਲਾ ਸਉ ਕਾਇਨੁ ਤੇਰਾ ਨਿਰੰਕਾਰ ਆਕਾਰੈ । ? 

- ਭੈਰ ਨਾਮ, ੧, ੩:੨ (1167) 
(ਅ.) ਸਥਿਰ, ਸਥਿਤ, ਸਲਾਮਤ 
“ਕਾਇਮੁ ਦਾਇਮੁ ਸਦਾ ਪਾਤਿਸਾਹੀ। ” (ਸਦਾ ਅਟਲ) 

- ਗਉ ਰਵਿ, ੨, ੨:੧ (345) 
“ਓਹੁ ਹਮਾਰੈ ਮਾਥੈ ਕਾਇਮੁ ਅਉਰੁ ਹਮਾਰੈ ਨਿਕਟਿ ਨ ਆਵੈ। ” (ਸਲਾਮਤ) 

- ਆਸਾ ਕਬ, ੪, ੩੨ (476) 


ਬੁਜ਼ਦਿਲ, ਘਟ ਹਿੰਮਤ ਵਾਲਾ, ਡਰਪੋਕ 





1131 


“ਮਨਮੁਖੁ ਕਾਇਰੁ ਕਰੂਪ ਹੈ ਬਿਨੁ ਨਾਵੈ ਨਕੁ ਨਾਹਿ। ” 
- ਵਡ ੪, ਵਾਰ ੧੩ਸ, ੩. ੧:੧ (591) 


(1) ਕੋਈ 
“ਬਿਨੁ ਸਤਿਗੁਰ ਕੋ ਮਗੁ ਨ ਜਾਣੈ ਅੰਧੇ ਠਉਰ ਨ ਕਾਈ। ”? 
- ਸਿਰੀ ੩, ਅਸ ੧੮, ੪੨ (65) 
“ਮਨਮੁਖਿ ਅੰਧੇ ਸੁਧਿ ਨ ਕਾਈ। ”” 
- ਮਾਝ ੩, ਅਸ ੧੫, ੪:੧ (118) 
(2) ਕੁਝ 
“ਇਕਿ ਹੋਦਾ ਖਾਇ ਚਲਹਿ ਐਥਾਊ ਤਿਨਾ ਭਿ ਕਾਈ ਕਾਰ। ” (ਕੁਝ ਕੰਮ) 
- ਆਸਾ ੧, ਵਾਰ ੬ਸ, ੧, ੧:੧੦ (466) 
“ਨਵ ਨਿਧਿ ਸਿਧਿ ਰਿਧਿ ਦੀਨੇ ਕਰਤੇ ਤੋਟਿ ਨ ਆਵੈ ਕਾਈ ਰਾਮ। ” (ਕੁਝ ਵੀ) 
- ਸੂਹੀ ੫, ਛੰਤ ੧੦, ੨:੧ (783) 
(3) ਪਾਣੀ ਦੀ ਹਰੇ ਰੰਗ ਦੀ ਮੈਲ, ਸਾਵਾ ਜਾਲਾ ਜੋ ਪਾਣੀ ਅਥਵਾ ਗਿੱਲੇ ਥਾਂ ਤੇ ਜੰਮ 
ਜਾਂਦਾ ਹੈ। 
“ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭੂਮ ਕੀ ਕਾਈ। ”” 
- ਧਨਾ ੯, ੧, ੨:੨ (684) 
(4) ਕਿਹੜੀ 
“ਨਾਨਕ ਹੁਕਮੁ ਨ ਜਾਣੀਐ ਅਗੈ ਕਾਈ ਕਾਰ। ”” (ਅੱਗੇ ਕਿਹੜੇ ਕੰਮ ਲਾ ਦੇਵੋ) 
- ਸਾਰ ੪, ਵਾਰ ੨ਸ, ੨, ੧੬ (1238) 


“ਸੁਣਿ ਬਾਵਰੇ ਤੂ ਕਾਏ ਦੇਖਿ ਭੁਲਾਨਾ। ”” 


- ਸੂਹੀ ੫, ਛੱਤ ੧, ੧:੧ (777) 


=. ਸਾਚ ਨਾਮ, ੧. ੧੧੧ (1252) 


- ਸਾਰ ੫, ੧੩੦, ੨:੩ (1229) 


“ਗੁਰ ਪਰਸਾਦਿ ਪਰਮ ਪਦੁ ਪਾਇਆ ਸੂਕੇ ਕਾਸਟ ਹਾਰਿਆ। ” 

- ਗੂਜ ੫. ਸੋ ੫, ੧੨ (10) 
() ਪਿਆਲਾ (ਭਿਖਿਆ ਮੰਗਣ ਵਾਲਾ ਕੌਲਾ) 
“ਕਰ ਕਾਸਾ ਦਰਸਨ ਕੀ ਭੂਖ। ” 

- ਤਿਲੰ ੧, ੨, ੧:੩ (721) 


ਕਾਸਾਈ ---- ਕਸਾਈ, ਨਿਰਦਈ, ਜੁਲਮ ਕਰਨ ਵਾਲਾ 





1132 


“ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ। ” 
- ਮਾਝ ੧, ਵਾਰ ੧੬ਸ, ੧, ੧:੧ (145) 
ਘਿਉ ਵਿਚ ਆਟਾ ਭੁੰਨ, ਖੰਡ ਪਾ ਕੇ ਬਣਾਈ ਪੰਜੀਰੀ 
“ਭਾਤੁ ਪੀਹਤਿ ਅਰੁ ਲਾਪਸੀ ਕਰਕਰਾ ਕਾਸਾਰੁ । ” 
- ਆਸਾ ਕਬ, ੧੪, ੪੧ (479) 
(1) ਕਾਸ਼ੀ, ਬਨਾਰਸ, ਸੰਯੁਕਤ ਪ੍ਰਾਂਤ ਦਾ ਇਕ ਪ੍ਰਮੁੱਖ ਸ਼ਹਿਰ ਤੇ ਹਿੰਦੁਆਂ ਦਾ ਤੀਰਥ 
ਸਥਾਨ 
“ਬਹੁਤੁ ਬਰਸ ਤਪੁ ਕੀਆ ਕਾਸੀ। ” 
- ਗਉ ਕਬ, ੧੫, ੩:੧ (326) 
ਹੋਰ ਰੂਪ: 
ਕਾਂਸੀ - 
“ਕਾਸੀ ਕ੍ਰਿਸਨੁ ਚਰਾਵਤ ਗਾਉ ਮਿਲਿ ਹਰਿ ਜਨ ਸੋਭਾ ਪਾਈ। ” 
- ਮਲਾ ੪, ੨, ੨੧੨ (1263) 
(2) ਕੈੱਹ (ਇਕ ਧਾਤ) ਦਾ ਭਾਂਡਾ 
“ਕਾਂਸੀ ਤੇ ਧੁਨਿ ਉਪਜੈ ਧੁਨਿ ਕਾਸੀ ਜਾਈ। ” 
- ਬਿਲਾ ਕਬ, ੧੧, ੧:੧ (857) 


“ਕਿਨਹੀ ਬਨਜਿਆ ਕਾਂਸੀ ਤਾਂਬਾ ਕਿਨਹੀ ਲਉਗ ਸੁਪਾਰੀ। ” 
- ਕੇਦਾ ਕਬ, ੨, ੧:੧ (1123) 
(1) ਅਕਾਸ਼ 
“ਅਰਧ ਉਰਧ ਮੁਖਿ ਲਾਗੋ ਕਾਸੁ । ”? 
ਭੈਰ ਕਬ, ਅਸ ੧, ੫:੧ (1162) 


(2) ਕਿਸ ਨੂੰ 
“ਧੁਰਿ ਹੁਕਮੁ ਲਿਖਿਆ ਤਾਂ ਕਹੀਐ ਕਾਸੁ । ? 


- ਪ੍ਰਭਾ ੧, ਅਸ ੫, ੨:੨ (1344) 


“ਲਕੀ ਕਾਸੇ ਹਥੀ ਫੁੰਮਣ ਅਗੋ ਪਿਛੀ ਜਾਹੀ। ” 
- ਮਾਝ ੧, ਵਾਰ ੨੬ਸ, ੧, ੧੯ (149) 
(1) ਹੋਰ ਕੋਈ 
“ਰਾਮ ਨਾਮੁ ਘਟ ਅੰਤਰਿ ਪੁਜਾ ਅਵਰੁ ਨ ਦੂਜਾ ਕਾਹਾ ਹੇ। 
੍‌੍ __ - ਮਾਰੂ ੧, ਸੋਲਾ ੧੨, ੧੪੩ (1033) 
(2) ਝਗੜਾ, ਦੰਗਾ ਫਸਾਦ, ਹਮਲਾ 
“ਜਿਨ ਮਨਿ ਵਸਿਆ ਸੇ ਜਨ ਸੋਹਹਿ ਤਿਨ ਸਿਰਿ ਚੁਕਾ ਕਾਹਾ ਹੇ। ”” 
- ਮਾਰੂ ੩, ਸੋਲਾ ੧੦, ੮:੩ (1053) 
“ਸਦਾ ਮੁਕਤੁ ਰਹੈ ਇਕ ਰੰਗੀ ਨਾਹੀ ਕਿਸੈ ਨਾਲਿ ਕਾਹਾ ਹੇ । ? 





1133 


- ਮਾਰੂ ੩, ਸੋਲਾ ੧੧, ੩:੩ (1054) 


“ਅਗੈ ਦੋਜਕੁ ਤਪਿਆ ਸੁਣੀਐ ਹੂਲ ਪਵੈ ਕਾਹਾਹਾ। ” 
- ਸਲੋ ਫਰ, ੯੮:੨ (1383) 


(1) ਕਿਸ ਨੂੰ 
“ਕਹੁ ਕਬੀਰ ਇਹ ਕਹੀਐ ਕਾਹਿ। ? 


- ਗਉਂ ਕਬ, ੧੦, ੪:੧ (325) 
“ਕਾ ਕੋ ਜੰਰੈ ਕਾਹਿ ਹੋਇ ਹਾਨਿ। ” (ਕਿਸ ਦਾ) 
- ਗਉਂ ਕਬ, ੩੩, ੨:੧ (329) 
“ਮਾਗਉ ਕਾਹਿ ਰੰਕ ਸਭ ਦੇਖਉ ਤੁਮੁ ਹੀ ਤੇ ਮੇਰੋ ਨਿਸਤਾਰ। ” (ਕਿਸ ਤੋ) 
- ਬਿਲਾ ਕਬ, ੭, ੧:੨ (856) 
(2) ਕਾਹਦੇ ਲਈ, ਕਿਸ ਲਈ 
““ਬਰਸਨਾ ਤਾ ਬਰਸੁ ਘਨਾ ਬਹੁੜਿ ਬਰਸਹਿ ਕਾਹਿ। ”” 
- ਗੂਜ ੩, ਵਾਰ ੨੧ਸ, ੩, ੧:੩ (517) 
(3) ਕਿਉ 
“ਹਰਿ ਗੁਨ ਕਾਹਿ ਨ ਗਾਵਹੀ ਮੂਰਖ ਅਗਿਆਨਾ। ”” 
- ਤਿਲੰ ੯, ੧, ੧:੧ (726) 
(4) ਕੌਣ 
“ਰਾਮ ਨਾਮ ਪਰਮ ਧਾਮ ਸੁਧ ਬੁਧ ਨਿਰੀਕਾਰ ਬੇਸੁਮਾਰ ਸਰਬਰ ਕਉ ਕਾਹਿ 


- ਸਵ ੪, ਗਯੰ ੭:੧ (1402) 


6 ਲੋਭ ਬਹੁ ਝੂਠੇ ਬਾਹਰਿ ਨਾਵਹੁ ਕਾਹੀ ਜੀਉ। ” 
- ਸੋਰ ੧, ੯, ੩:੧ (598) 


- ਮਾਝ ੫, ਬਾਰਾ ੯:੧ (135) 
“ਅਪਨਾ ਭਲਾ ਸਭ ਕਾਹੂ ਮੰਗਨਾ। ” (ਕਿਸੇ ਵਿਅਕਤੀ) 
- ਗਉਂ ੫, ੭੮, ੪:੪ (178) 
“ਕਾਹੂ ਕਾਜ ਨ ਆਵਤ ਬਿਖਿਆ। ” (ਕਿਸੇ) 
- ਗਉ ੫. ੧੬੬, ੧":੨ (199) 
“ਕਾਹੂ ਪੰਥੁ ਦਿਖਾਰੈ ਆਪੈ। ” (ਕਿਸੇ ਵਿਅਕਤੀ ਨੂੰ) 
- ਗਉਂ ੫. ਬਾਅ, ੧੭੫ (253) 
“ਗੁਰ ਪ੍ਰਸਾਦਿ ਕਾਹੂ ਜਾਤੇ। ” (ਕਿਸੇ ਵਿਰਲੇ ਨੇ ਹੀ) 
- ਦੇਵ ੫, ੮, ੧੨ (529) 
“ਕਹੁ ਨਾਨਕ ਦੇਵੈ ਕਾਹੂ । ” (ਕਿਸੇ ਵਿਰਲੇ ਨੂੰ ਹੀ) 
- ਮਾਰੂ ੧, ੨, ੪:੪ (990) 
(2) ਕਿਥੇ, ਕਿਸ ਸਥਾਨ ਤੇ 





1134 


“ਕਾ ਕੋ ਠਾਕੁਰੁ ਕਾ ਕੋ ਸੇਵਕੁ ਕੋ ਕਾਹੂ ਕੈ ਜਾਸੀ। ” 
- ਗਉ ਕਬ, ੫੨, ੩:੨ (334) 
(3) ਕਿਧਰੇ, ਕਿਸੇ ਸਥਾਨ ਤੇ 
“ਗੁਰਮਤਿ ਮਨੁ ਠਹਰਾਈਐ ਮੇਰੀ ਜਿੰਦੁੜੀਏ ਅਨਤ ਨ ਕਾਹੂ ਡੋਲੇ ਰਾਮ। ” (ਕਿਸੇ 
ਹੋਰ ਸਥਾਨ ਤੇ ਕਿਧਰੇ ਨਹੀਂ ਭਟਕਦਾ) 
- ਬਿਹਾ ੪, ਛੰਤ ੧, ੧:੩ (538) 
“ਹਰਿ ਬਿਨੁ ਮੁਕਤਿ ਨ ਕਾਹੂ ਜੀਉ। ”" (ਕਿਸੇ ਤਰ੍ਹਾਂ ਵੀ ਕਿਤੇ ਵੀ) 
- ਧਨਾ ੫, ੨੯, ੧੧੨ (678) 
“ਅਨਿਕ ਬਾਰ ਭੂਮਹਿ ਬਹੁ ਜੋਨੀ ਟੇਕ ਨ ਕਾਹੂ ਧਰਤੇ । ” 
- ਮਲਾ ੫, ੪, ੧੩੨ (1267) 
(4) ਕਦੀ/ਕਿਸ ਸਮੇ ਵੀ 
“ਬਿਰਥਾ ਕਾਹੂ ਛੋਡੈ ਨਾਹੀ। ” (ਵਿਹਲਾ ਕਦੇ ਨਹੀਂ, ਰਹਿਣ ਦਿੰਦਾ/ਛਡਦਾ) 
- ਆਸਾ ੫, ੯੦, ੧:੩ (393) 
“ਜਿਨ ਵਿਸਰਹਿ ਨਾਹੀ ਕਾਹੂ ਬੇਰਾ। ” (ਕਿਸੇ ਸਮੇਂ ਵੀ) 
- ਮਾਰੂ ੫, ਸੋਲਾ ੧੩, ੧੩:੨ (1085) 
(5) ਕੋਈ (ਥਾਂ) 
“ਪੇਖਿਓ ਮੋਹਨੁ ਸਭ ਕੈ ਸੰਗੇ ਉਨ ਨ ਕਾਹੂ ਸਗਲ ਭਰੀ। ” 
- ਬਿਲਾ ੫, ੯੩, ੨੧ (823) 


(6) ਕਿਵੇਂ/ਕਿਸੇ ਤਰ੍ਹਾਂ ਵੀ 
“ਅਸਾਧ ਰੋਗੁ ਉਪਜਿਓ ਤਨ ਭੀਤਰਿ ਟਰਤ ਨ ਕਾਹੂ ਟਾਰਿਓ। ” 


- ਮਾਰੂ ੫ ੮, ੨:੧ (1001) 
(7) ਕੋਈ (ਵਿਅਕਤੀ) 
“ਕਾਹੂ ਪਹਿ ਰਾਜੁ ਕਾਹੂ ਪਹਿ ਸੁਰਗਾ ਕੋਟਿ ਮਧੇ ਮੁਕਤਿ ਕਹਉ। ” (ਕੋਈ ਰਾਜ ਤੇ 
ਕੋਈ ਸਵਰਗ ਦੇਣ ਵਾਲਾ ਬਣਦਾ ਹੈ) 

- ਕਲਿ ੫, ੬, ੨:੧ (1322) 
“ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ।” 

- ਗੂਜ ੫, ਸੋਦ ੫, ੧੧ (10) 
“ਸਤਿ ਕਰੇ ਜਿਨਿ ਗੁਰੂ ਪਛਾਤਾ ਸੋ ਕਾਹੇ ਕਉ ਡਰਦਾ ਜੀਉ। ” (ਕਾਹਨੂੰ ਡਰਦਾ ਹੈ 
ਭਾਵ ਨਹੀ' ਡਰਦਾ) 

- ਮਾਝ ੫, ੨੪, ੩:੩ (101) 


- ਸਸ ੫, ੩੩੧੨ (1357) 





1135 


“ਹੀਰਾ ਲਾਲੁ ਅਮੋਲਕੁ ਹੈ ਭਾਰੀ ਬਿਨੁ ਗਾਹਕ ਮੀਕਾ ਕਾਖਾ। ”? 
- ਜੈਤ ੪, ੨, ੧:੧ (696) 


- ਗਉ ੫. ਸੁਖ ੧, ੧:੯ (262) 


“ਅਅਯੋ ਅੰਛੈ ਸਭੁ ਜਗੁ ਆਇਆ ਕਾਖੇ ਘੰਬੈ ਕਾਲੂ ਭਇਆ। ”? 
- ਆਸਾ ੩, ਪਟੀ ੧:੧ (434) 


- ਗਉਂ ੫, ਅਸ ੭, ੨੨ (239) 


ਕਾਗਉ - 
“ਕਾਗਉ ਹੋਇ ਨ ਊਜਲਾ ਲੋਹੇ ਨਾਵ ਨ ਪਾਰੁ। ” (ਕਾਂ ਤੋਂ) 
- ਮਾਰੂ ੩, ਵਾਰ ੧੦ਸ, ੩, ੧:੧ (1089) 
ਕਾਗਹੁ - 
“ਜੇ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇ । ” 
- ਸਲੋ ਫਰ, ੧੨੪੨ (1384) 
(ਅ.) ਕਾਗਜ਼ 
“ਨਾਨਕ ਕਾਗਦ ਲਖ ਮਣਾ ਪੜਿ ਪੜਿ ਕੀਚੈ ਭਾਉ। ”? 
- ਸਿਰੀ ੧, ੨, ੪੧੧ (15) 
ਹੋਰ ਰੂਪ: 
ਕਾਗਦਿ - 
“ਕਾਗਦਿ ਕਲਮ ਨ ਲਿਖਣਹਾਰੁ । ” 
- ਜਪੁ ੧, ੧੨੦੩ (3) 


ਕਾਗਦੁ - 
“ਜਾਲਿ ਮੋਹੁ ਘਸਿ ਮਸੁ ਕਰਿ ਮਤਿ ਕਾਗਦੁ ਕਰਿ ਸਾਰੁ। ” 

- ਸਿਰੀ ੧, ੬, ੧੧ (16) 

“ਚਿਤੁ ਗੁਪਤ ਕਾ ਕਾਗਦੁ ਫਾਰਿਆ ਜਮਦੂਤਾ ਕਛੂ ਨ ਚਲੀ। ” (ਕਾਗਜ ਭਾਵ ਲੇਖਾ) 

- ਸਿਰੀ ੫, ਛੰਤ ੨, ੩:੫ (79) 


=੩੩ 


ਕਾਗਦੈ - 
“ਕਮਾਦੈ ਅਰੁ ਕਾਗਦੈ ਕੁੰਨੇ ਕੋਇਲਿਆਹ। ” 
- ਸਲੋ ਫਰ, ੪੯੨ (1380) 


ਕਾਗਜ਼ 
“ਬਧੇ ਬਿਕਾਰ ਲਿਖੇ ਬਹੁ ਕਾਗਰ । ”” 





1136 


- ਗਉ ੫, ੧੪੭, ੪:੧ (195) 
“ਸਰਣਿ ਸੂਰ ਫਾਰੇ ਜਮ ਕਾਗਰ । ” (ਕਾਗਜ਼ ਭਾਵ ਲੇਖ) 
- ਗਉ ੫, ੧੫੦, ੧":੨ (196) 
ਹੋਰ ਰੂਪ: 
ਕਾਗਰਾ - 
“ਤਰ ਤਾਰਿ ਅਪਵਿਤ਼ ਕਰਿ ਮਾਨੀਐ ਰੇ ਜੈਸੇ ਕਾਗਰਾ ਕਰਤ ਬੀਚਾਰੰ। ” (ਕਾਗਜ) 
- ਮਲਾ ਰਵਿ, ੧, ੨:੧ (1293) 
“ਮਿਲਿ ਸਾਧੂ ਸੰਗਿ ਉਧਾਰੁ ਹੋਇ ਫਾਟੈ ਜਮੁ ਕਾਗਰੁ। ” (ਭਾਵ ਲੇਖਾ) 
- ਕਾਨ ੪, ਵਾਰ ੧੪੩ (1318) 
ਕਾਗਜ਼ 
“ਦਯਾ ਕਾਗਲੁ ਚਿਤਿ ਨ ਜਾਣਦਾ। ” (ਭਾਵ ਲੇਖਾ) 
- ਸਿਰੀ ੫, ਅਸ ੨੯, ੩੨ (73) 
“ਕਢਿ ਕਾਗਲੂ ਦਸੇ ਰਾਹੁ। ” (ਭਾਵ “ਪੜ੍ਹੀ ") 
- ਆਸਾ ੧, ਵਾਰ ੧੫ਸ, ੧, ੪:੮ (471) 


- ਗਉਂ ਕਬ, ੬੫, ੧":੧ (338) 


ਕਾਗੁ - 
“ਕੂੜਿਆਰੀ ਰਜੈ ਕੂੜਿ ਜਿਉ ਵਿਸਟਾ ਕਾਗੁ ਖਾਵਈ। ” 
- ਸੋਰ ੪, ਵਾਰ ੧੦:੩(646) 


(1) ਕਚੀ 
“ਕਾਚ ਗਗਰੀਆ ਅੰਭ ਮਝਰੀਆ। ”? (ਕੱਚੀ ਮਿੱਟੀ ਦੀ) 

- ਆਸਾ ੫, ੮੬, ੧":੧ (692) 
“ਕਾਚ ਕੋਠਰੀ ਮਾਹਿ ਤੂੰ ਬਸਤਾ ਸੰਗਿ ਸਗਲ ਬਿਖੈ ਕੀ ਬਿਆਧੇ। ” (ਨਾਪਾਏਦਾਰ, 
ਕੱਚੀ, ਟੁੱਟ ਜਾਣਾ ਵਾਲੀ) 

- ਆਸਾ ੫, ੧੨੬, ੧੨ (402) 


- ਮਾਰੂ ੧, ਅਸ ੩, ੧":੧ (1010) 


“ਹੋਰੁ ਸਭ ਪ੍ਰੀਤਿ ਮਾਇਆ ਮੋਹੁ ਕਾਚਾ। ” (ਕਚੀ, ਬਿਨਸਨਹਾਰ) 
- ਗਉ ੪, ੪੨, ੪:੧ (164) 
“ਮੁਕਤਿ ਭੇਦੁ ਕਿਆ ਜਾਣੈ ਕਾਚਾ। ” (ਅਣਜਾਣ) 
- ਗਉ ੧, ਅਸ ੬, ੧੨ (223) 
ਕਾਚੀ - 





1137 


“ਜੂਐ ਖੇਲਣੁ ਕਾਚੀ ਸਾਰੀ। ” (ਨਰਦਾ ਕਚੀਆਂ ਰਹਿੰਦੀਆਂ ਹਨ, ਪੁਗਰਦੀਆਂ 
ਨਹੀਂ) ਭਾਵ ਜੀਵਨ ਸਫਲ ਨਹੀਂ ਹੁੰਦਾ 


- ਗਉਂ ੧, ਅਸ ੩, ੪:੩ (222) 
“ਲੇਖੇ ਗਣਤ ਨ ਛੁਟੀਐ ਕਾਚੀ ਭੀਤਿ ਨ ਸੁਧਿ। ” 
- ਗਉਂ ੫. ਬਾਅ ੯:੭ (252) 
(2) ਕਚ, ਕੰਚ 
“ਜਾਤ ਅਕਾਰਥ ਜਨਮੁ ਪਦਾਰਥ ਕਾਚ ਬਾਦਰੈ ਜੀਤ। ”! (ਕੰਚ ਦੇ ਬਦਲੇ) 
- ਧਨਾ ੫, ੯, ੩੨ (673) 
“ਕਾਚ ਬਿਹਾਝਨ ਕੰਚਨ ਛਾਡਨ ਬੈਰੀ ਸੰਗਿ ਹੇਤੁ ਸਾਜਨ ਤਿਆਗਿ ਖਰੇ। ? 
- ਬਿਲਾ ੫, ੯੬, ੧:੧ (823) 
(3) ਕਚੇ, ਮਾੜੇ ਮੋਟੇ, ਮਾਮੂਲੀ, ਨਿਗੂਣੇ 
“ਤੀਨਿ ਭਉਨੇ ਲਪਟਾਇ ਰਹੀ ਕਾਚ ਕਰਮਿ ਨ ਜਾਤ ਸਹੀ ਉਨਮਤ ਅੰਧ ਧੰਧ 
ਰਚਿਤ ਜੈਸੇ ਮਹਾ ਸਾਗਰ ਹੋਹੇ। ” (ਮਾੜੇ ਮੋਟੇ ਕਰਮਾਂ ਨਾਲ) 
- ਸਾਰ ੫, ੧੩੯, ੧:੧ (1231) 
(1) ਬਿਨਸਨ/ਟੁੱਟਨਹਾਰ, ਵੇਖੋ “ਕਾਚਾ” (1) 
“ਕਾਚੀ ਢਹਗਿ ਦਿਵਾਲ ਕਾਹੇ ਗਚੁ ਲਾਵਹੁ । (ਮਿੱਟੀ ਦੀ ਬਣੀ ਹੋਈ ਕਚੀ) 
- ਬਸੰ ੧, ੯, ੧":੨ (1171) 
“ਮਨਮੁਖ ਬੁਧਿ ਕਾਚੀ ਮਨੂਆ ਡੋਲੈ ਅਕਥੁ ਨ ਕਥੈ ਕਹਾਨੀ। ” (ਅਵਰਸਿਤ, ਕਚੀ) 
- ਸਾਰ ੩, ਅਸ ੧, ੩:੧ (1233) 
(2) ਜੋ ਪਕੀ ਨਹੀਂ, ਜੋ ਫਸਲ ਤਿਆਰ ਨਹੀ ਹੋਈ 
“ਕਾਚੀ ਪਾਕੀ ਬਾਢਿ ਪਰਾਨੀ। ”” 
- ਆਸਾ ੫. ੧੯, ੧੨ (375) 
“ਕਾਚੀ ਸਰਸਉ' ਪੇਲਿ ਕੈ ਨਾ ਖਲਿ ਭਈ ਨ ਤੇਲੂ। ” 
- ਸਲੋ ਕਬ, ੨੪੧੨ (1377) 


ਕੰਚ, ਕਚ (ਮਹਾਨਕੋਸ਼ ਨੇ ਇਕ ਅਰਥ “ਮੋਮ” ਵੀ ਦਿਤੇ ਹਨ) 


“ਅਨਿਕ ਜਤਨ ਕਰਿ ਰਹਣੁ ਨ ਪਾਂਵੈ ਆਚੁ ਕਾਚੁ ਢਰਿ ਪਾਂਹੀ। ” 
- ਮਲਾ ੧, ਅਸ ੨, ੧:੨ (1274) 


“ਆਜੁ ਕਾਲਿ ਤਜਿ ਜਾਹੁਗੇ ਜਿਉ ਕਾਂਚੁਰੀ ਭੁਯੰਗ। ”” 

- ਸਲੋ ਕਬ, ੪੦੧੨ (1366) 
(1) ਬਿਨਸਨਹਾਰ, ਕਚੇ, ਝੂਠੇ, ਭਜ ਜਾਣ ਵਾਲੇ 
“ਜਿਨ ਕਉ ਪ੍ਰੀਤਿ ਨਾਹੀ ਹਰਿ ਸੇਤੀ ਤੇ ਸਾਕਤ ਮੂੜ ਨਰ ਕਾਚੇ । ” 

- ਗਉ ੪, ੫੫, ੨:੧ (169) 


“ਅਨਿਕ ਭਾਂਤਿ ਕਰਿ ਮਣੀਏ ਸਾਜੇ ਕਾਚੈ ਤਾਗਿ ਪਰੋਹੀ। ” (ਟੁੱਟ ਜਾਣ ਵਾਲੇ, ਕੱਚੇ) 
- ਸੋਰ ੫, ੪, ੩੧ (609) 





1138 


“ਕਾਚੈ ਕਰਵੈ ਰਹੈ ਨ ਪਾਨੀ। ? (ਮਿੱਟੀ ਦੇ ਬਣੇ, ਕੱਚੇ) 
- ਸੂਹੀ ਕਬ, ੨, ੨:੧ (792) 


- ਗਉ ੫. ਸੁਖ ੧੯, ੪:੨ (288) 
(2) ਜੋ ਪੂਰਨ ਨਹੀ ਅਪੂਰਨ 
“ਕਾਚੋ ਗੁਰ ਤੇ ਮੁਕਤਿ ਨ ਹੂਆ। ” 
- ਰਾਮ ੧, ਓਅੰ ੨੧੫ (932) 


(1) ਵਿਉੱਤ ਨਾਲ ਸੀਤੀ/ਬਣਾਈ ਹੋਈ ਪੌਸ਼ਾਕ 
“ਕਰਿ ਸੰਜੋਗੁ ਬਨਾਈ ਕਾਛਿ। ” (ਭਾਵ “ਸਰੀਰ ”) 
- ਰਾਮ ੫, ੨੪, ੧:੧ (890) 
(2) ਬਣਾ ਸੁਆਰ ਕੇ (ਮੁਹਾਵਰਾ “ਕਾਛਿ ਕੂਛਿ”) 
“ਭਗਤਿ ਨਾਰਦੀ ਰਿਦੈ ਨ ਆਈ ਕਾਛਿ ਕੂਛਿ ਤਨੁ ਦੀਨਾ। ” 
- ਸੋਰ ਕਛ, ੩, ੩੧ (654) 
(1) ਛਾਂਟੇ ਹੋਏ, ਸੋਹਣੇ, ਸੰਵਾਰੇ ਹੋਏ 
“ਸਰਬ ਸਾਸਤ ਬਹੁ ਰੂਪੀਆ ਅਨਗੁਰੂਆ ਆਖਾੜਾ ਮੰਡਲੀਕ ਬੋਲ ਬੋਲਹਿ ਕਾਛੇ । ” 
- ਮਲਾ ਨਾਮ, ੧, ੩:੨ (1292) 
(2) ਲਿਬਾਸ ਦਾ ਪਹਿਣਨਾ 
“ਅਨਿਕ ਸ੍ਰਾਂਗ ਕਾਛੇ ਭੇਖਧਾਰੀ । ” 
- ਕਾਨ ੫, ੩:੧ (1299) 
ਕੰਮ, ਕਾਰਜ 
“ਪਅਵਰਿ ਕਾਜ ਤੇਰੇ ਕਿਤੈ ਨ ਕਾਮ। ” 
- ਆਸਾ ੫, ਸੋਪੁ ੪, ੧:੩ (12) 
“ਅਵਰਿ ਜਤਨ ਕਹਹੁ ਕਉਨ ਕਾਜ। ” (ਕੰਮ, ਅਰਥ) 
- ਗਉਂ ੫, ੭੬, ੨:੩ (178) 


ਕਜਲ, ਅੱਖਾਂ ਵਿਚ ਸਿੰਗਾਰ ਲਈ ਪਾਈ ਜਾਣ ਵਾਲੀ ਕਾਲੀ ਸਿਆਹੀ, ਕਾਲਖ, ਵੇਖੋ 
“ਕਾਜਲ ? 
“ਕਾਜਰ ਕੋਠ ਮਹਿ ਭਈ ਨ ਕਾਰੀ ਨਿਰਮਲ ਬਰਨੁ ਬਨਿਓ ਰੀ। ”” 
- ਆਸਾ ੫. ੫੧, ੩:੧ (384) 
(ਸੰ.) ਦੀਵੇ ਦੀ ਸਿਆਹੀ ਜੋ ਸ਼ਿੰਗਾਰ ਲਈ ਅੱਖਾਂ ਵਿਚ ਪਾਈ ਜਾਂਦੀ ਹੈ। 
“ਸਭੁ ਜਗੁ ਕਾਜਲ ਕੋਠੜੀ ਤਨੁ ਮਨੁ ਦੇਹ ਸੁਆਹਿ। ”? 
- ਸਿਰੀ ੧, ਅਸ ੧੬, ੭:੨ (64) 
“ਕਾਜਲ ਫੂਲ ਤੰਬੋਲ ਰਸੁ ਲੇ ਧਨ ਕੀਆ ਸੀਗਾਰੁ । 
- ਸੂਹੀ ੩, ਵਾਰ ੯ਸ, ੩, ੨:੧ (788) 


ਹੋਰ ਰੂਪ: 


ਕਾਜਲੂ - 
“ਕਾਜਲੁ ਹਾਰੁ ਤਮੋਲ ਰਸੁ ਬਿਨੁ ਪਸੇ ਹਭਿ ਰਸ ਛਾਰੁ । ? 





1 ਤੇ 


- ਮਾਰੂ ੫, ਵਾਰ ੧ਸ, ੫, ੩੨ (1094) 


“ਬਿਨੁ ਗੁਰ ਸਬਦ ਨ ਸਵਰਸਿ ਕਾਜਾ। ” 
- ਗਉ ੧, ਅਸ ੧੦, ੭:੩ (225) 


- ਗਉਂ ੫, ਅਸ ੬, ੧":੨ (238) 
“ਜਜਿ ਕਾਜਿ ਪਰਥਾਇ ਸੁਹਾਈ। ” (ਕੰਮ, ਸ਼੍ਾਧ 
- ਆਸਾ ੫, ੩, ੧":੨ (371) 


“ਜਉ ਸੁਰਿਜਨੁ ਗ੍ਰਿਹਿ ਭੀਤਰਿ ਆਇਓ ਤਬ ਮੁਖੁ ਕਾਜਿ ਲਜੋ। ” (ਸ਼ਰਮ ਕਰਕੇ ਮੂੰਹ 
ਕਜ ਲੈੱਦੀ ਹੈ) 
- ਸਾਰ ੫, ੩, ੧੨ (1203) 


(1) (ਅ.) ਸ਼ਰਾਹ ਅਨੁਸਾਰ ਫੈਸਲਾ ਕਰਨ ਵਾਲਾ, ਝਗੜਾ ਨਿਬੇੜਨ ਵਾਲਾ 
“ਤਾ ਤੂ ਮੁਲਾ ਤਾ ਤੂ ਕਾਜੀ ਜਾਣਹਿ ਨਾਮੁ ਖੁਦਾਈ। ” 
- ਸਿਰੀ ੧, ੨੮, ੨੧੧ (24) 


ਹੋਰ ਰੂਪ: 
ਕਾਜੀਆ - 
“ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ । ” 
- ਤਿਲੰ ੧, ੫, ੧:੪ (722) 


(2) ਕਾਜਾਂ (ਕੰਮਾਂ/ਕਰਮਾਂ) ਦੀ 
“ਕਹੁ ਨਾਨਕ ਅਪਰੰਪਰ ਸੁਆਮੀ ਕੀਮਤਿ ਅਪੁਨੇ ਕਾਜੀ। ? 
- ਗਉ ੫, ੧੨੬", ੫:੨ (206) 
ਕੰਮ, ਵੇਖੋ “ਕਾਜ” “ਕਾਜਿ” (1) 
“ਸੁਆਰਥੁ ਸੁਆਉ ਨ ਕੋ ਕਰੇ ਨਾ ਕਿਛੁ ਹੋਵੈ ਕਾਜੁ । ? 
- ਸਿਰੀ ੫, ਅਸ ੨੬, ੨੩ (70) 
“ਹਰਿ ਹਰਿ ਭਗਤੀ ਕਾਜੁ ਸੁਹੇਲਾ ਗੁਰਿ ਸਤਿਗੁਰਿ ਦਾਨੁ ਦਿਵਾਇਆ। ? (ਕੰਮ, 
ਵਿਆਹ ਦਾ ਕਾਰਜ) 
- ਸਿਰੀ ੪, ਛੰਤ ੧, ੪:੩ (79) 
“ਕਰਿ ਕਿਰਪਾ ਅਪਨੈ ਘਰਿ ਆਇਆ ਤਾ ਮਿਲਿ ਸਖੀਆ ਕਾਜੁ ਰਚਾਇਆ। ”” 
(ਭਾਵ ਵਿਆਹ) 
- ਆਸਾ ੧, ੧੦, ੧:੧ (351) 
“ਹਰਿ ਪੁਭਿ ਕਾਜੁ ਰਚਾਇਆ। ” (ਵਿਆਹ) 
- ਸੂਹੀ ੪, ਛੰਤ ੩, ੪:੧ (775) 
“ਮੋਹਿ ਐਸੇ ਬਨਜ ਸਿਉ ਨਹੀਨ ਕਾਜੁ। ” (ਭਾਵ ਵਾਸਤਾ, ਲੋੜ) 





1140 


- ਬਸੰ ਕਬ, ੬, ੧":੧ (1195) 
“ਆਨ ਬਸਤੁ ਸਿਉ ਕਾਜੁ ਨ ਕਛੂਐ ਸੁੰਦਰ ਬਦਨ ਅਲੋਕ। ” (ਵਾਸਤਾ) 
- ਸਾਰ ਸੂਰ, ੧, ੨:੧ (1253) 


- ਰਾਮ ੫, ੪੭, ੩:੪ (897) 


“ਵਡਭਾਗੀ ਮਿਲੂ ਸੰਗਤੀ ਮੇਰੇ ਗੋਵਿੰਦਾ ਜਨ ਨਾਨਕ ਨਾਮ ਸਿਧਿ ਕਾਜੈ ਜੀਉ। ”? 
- ਗਉਂ ੪, ੬੮, ੪:੪ (175) 


“ਮੇਰੇ ਮਨ ਹਰਿ ਭਜੁ ਸਭ ਕਿਲਬਿਖ ਕਾਟ। ” 
- ਮਾਲੀ ੪, ੬, ੧":੧ (986) 
ਹੋਰ ਰੂਪ: 
ਕਾਟਹਿ - 
ਸੰ: ਮੁ ਅਰਾਧਹਿ ਮੈਲੁ ਸਭ ਕਾਟਹਿ ਕਿਲਵਿਖ ਸਗਲੇ ਖੋਂਵੈ। ” (ਦੂਰ ਕਰੇ) 
- ਸੂਹੀ ੫, ਛੰਤ ੯, ੪:੪ (783) 


“ਇਕੁ ਦੁਖੁ ਰਾਮ ਰਾਇ ਕਾਟਹੁ ਮੇਰਾ। ” 


- ਗਉਂ ਕਬ, ੩੨, ੧":੧ (329) 
(2) ਕਟ ਕੇ, ਟੁਕੜੇ ਕਰਕੇ, ਟੋਟੇ ਟੋਟੇ ਕਰਕੇ 
“ਮੇਰੇ ਹਰਿ ਪਭ ਕੀ ਮੈ ਬਾਤ ਸੁਨਾਵੈ ਤਿਸੁ ਮਨੁ ਦੇਵਉ ਕਟਿ ਕਾਟ। ”? 
- ਮਾਲੀ ੪, ੬, ੧:੧ (986) 
ਹੋਰ ਰੂਪ: 
ਕਾਟਉ - 
“ਮਪਿ ਮਪਿ ਕਾਟਉ ਜਮ ਕੀ ਫਾਸੀ। ? 
- ਆਸਾ ਨਾਮ, ੩, ੧:੨ (485) 
ਕਾਟਹਿ - 
ਕੱ ਉ ਕਾਟਹਿ ਨਿਰਜੀਉ ਪੂਜਹਿ ਅੰਤ ਕਾਲ ਕਉ ਭਾਰੀ। ” (ਵਢਦੇ ਹਨ) 
- ਗਉ ਕਬ, ੪੫, ੩:੧ (332) 
ਕਾਟਹੁ - 
“ਭੂਮ ਭੈ ਰਾਖਹੁ ਮੋਹ ਤੇ ਕਾਟਹੁ ਜਮ ਜਾਲ। ” 
- ਬਿਲਾ ੫, ੪੧, ੩:੨ (811) 


“ਕਿਲਵਿਖ ਕਾਟਣ ਭੈ ਹਰਣ ਸੁਖ ਸਾਗਰ ਹਰਿ ਰਾਇ। ” 
- ਰਾਮ ੫. ਰੁਤੀ ੧, ੨ਸ:੧ (927) 


ਕਾਟਣਹਾਰਾ -- ਦੂਰ ਕਰਨ ਦੇ ਸਮਰਥ 





1141 


“ਹਰਿ ਰਸੁ ਚਾਖਿ ਮਨੁ ਨਿਰਮਲੁ ਹੋਆ ਕਿਲਬਿਖ ਕਾਟਣਹਾਰਾ। ” 
- ਸੋਰ ੩, ੧੧, ੨:੨ (604) 
ਹੋਰ ਰੂਪ: 
ਕਾਟਣਹਾਰੁ - 
“ਸਦਾ ਸਦਾ ਪੁਭੁ ਸਿਮਰੀਐ ਭਾਈ ਦੁਖ ਕਿਲਬਿਖ ਕਾਟਣਹਾਰੁ । ? 
- ਸੋਰ ੫, ੪੭, ੧%":੨ (620) 
ਕਾਟਣਹਾਰੁ - 
(1) ਦੂਰ ਕਰਨ ਵਾਲਾ, ਵੇਖੋ “ਕਾਟਣਹਾਰਾ” 
(2) ਕਟ ਦੇਣ ਵਾਲਾ 
“ਬੰਧਨ ਕਾਟਨਹਾਰੁ ਸੁਆਮੀ। ” 
- ਧਨਾ ੫, ੫2, ੨੧ (684) 


- ਧਨਾ ੧, ਅਸ ੧, ੫:੩ (685) 


“ਕਹੁ ਨਾਨਕ ਬੰਧਨ ਕਾਟਨ ਕਉ ਮੈ ਸਤਿਗੁਰੁ ਪੁਰਖੁ ਧਿਆਵਤ ਹੇ । ”” 
- ਬਿਲਾ ੫, ੮੮, ੪:੧ (822) 


-- ਕਟਨ ਵਾਲਾ, ਦੂਰ ਕਰਨ ਵਾਲਾ 
“ਕਾਟਨਹਾਰ ਜਗਤ ਗੁਰ ਗੋਬਿਦ ਚਰਨ ਕਮਲ ਤਾ ਕੇ ਕਰਹੁ ਨਿਵਾਸ। ”” 
- ਗਉ ੫, ੧੨੦", ੧:੨ (204) 
“ਓਇ ਦਾਤੇ ਦੁਖ ਕਾਟਨਹਾਰ। ” (ਦੂਰ ਕਰਨ ਵਾਲਾ) 
- ਗਉਂ ੫. ਸੁਖ ੧੬, ੮:੫ (285) 


ਹੋਰ ਰੂਪ: 


ਕਾਟਨਹਾਰਾ - 
“ਕਿਲਵਿਖ ਅਵਗਣ ਕਾਟਨਹਾਰਾ । ” (ਮੇਟਨ/ਦੂਰ ਕਰਨ ਵਾਲਾ) 
- ਮਾਝ ੩, ਅਸ ੬, ੪੨ (112) 
ਕਾਟਨਹਾਰੁ - 
“ਬੰਧਨ ਕਾਟਨਹਾਰੁ ਮਨਿ ਵਸੈ । ”” 
- ਭੈਰ ੫, ੪੧, ੨:੩ (1147) 
ਕਾਟਨਹਾਰੇ - 
“ਭਗਤਿ ਵਛਲ ਭੈ ਕਾਟਨਹਾਰੇ ਨਾਨਕ ਕੇ ਮਾਈ ਬਾਪ। ? 
- ਸਾਰ ੫, ੧੦੦, ੨੯੨ (1223) 
ਕਾਟਿ - 
(1) ਕਟ, ਦੂਰ ਕਰ 
“ਸਤਸੰਗਿ ਹਰਿ ਸਿਮਰਣਾ ਮਲੁ ਜਨਮ ਜਨਮ ਕੀ ਕਾਟਿ। ? 
- ਸਿਰੀ ੫, ੮੭, ੧੨ (48) 
“ਭੂਮੁ ਭਉ ਕਾਟਿ ਕੀਏ ਨਿਹਕੇਵਲ ਜਬ ਤੇ ਹਉਮੈ ਮਾਰੀ। ” (ਦੂਰ ਕਰਕੇ) 





1142 


- ਗਉਂ ੫, ੧੨੮", ੩:੧ (207) 
ਕਾਟਿਆ - 
ਨ ਰੋਗੁ ਮਹਾ ਸੁਖੁ ਪਾਇਆ ਹਰਿ ਅੰਮ੍ਰਿਤੁ ਮੁਖਿ ਨਾਮੁ ਦੀਆ। ”? 
- ਆਸਾ ੫, ੯, ੧"੨ (383) 
“ਅਗਿਆਨੁ ਅਧੇਰਾ ਸੰਤੀ ਕਾਟਿਆ ਜੀਅ ਦਾਨੁ ਗੁਰ ਦੈਣੀ। ” 
- ਦੇਵ ੫, ੯, ੧:੧ (530) 
ਕਾਟੀ - 
“ਕਹੁ ਨਾਨਕ ਪ੍ਰਭਿ ਅਪਦਾ ਕਾਟੀ। ” 
- ਗਉਂ ੫, ੧੪੩, ੪:੨ (194) 
ਕਾਟੀਐ - ਜਨਮ ਮਰਣ ਦੁਖੁ ਕਾਟੀਐ ਲਾਗੈ ਸਹਜਿ ਧਿਆਨੁ । ”” 
- ਸਿਰੀ ੫, ੮੨, ੧:੩ (46) 


ਕਾਣ 
“ਜਨ ਨਾਨਕ ਨਾਮੁ ਧਿਆਇ ਤੂ ਸਭਿ ਕਿਲਵਿਖ ਕਾਟੁ । ” 

- ਗੂਜ ੩, ਵਾਰ ੨੨:੫ (517) 
ਕਾਟੇ - 
“ਜਨਮ ਮਰਣ ਭੈ ਕਾਟੇ ਮੋਹਾ ਬਿਨਸੇ ਸੋਗ ਸੰਤਾਪੇ ਜੀਉ। ”? 

- ਮਾਝ ੫, ੩੪, ੩:੩ (104) 
ਕਾਟੈ - 
“ਮਿਤ ਘਣੇਰੇ ਕਰਿ ਥਕੀ ਮੇਰਾ ਦੁਖੁ ਕਾਟੈ ਕੋਇ । ”” 

- ਸਿਰੀ ੩, ੫੯, ੪:੧ (37) 
(2) ਵੱਢ/ਕੱਟ ਕੇ 
“ਕਾਟਿ ਸਿਲਕ ਪ੍ਰਭਿ ਸੇਵਾ ਲਾਇਆ। ” 

- ਮਾਝ ੫. ੨੫, ੨੯੧ (101) 
“ਹਉ ਮਨੁ ਤਨੁ ਦੇਵਉ ਕਾਟਿ ਗੁਰੂ ਕਉ ਮੇਰਾ ਭਰਮ ਭਉ ਗੁਰ ਬਚਨੀ ਭਾਗੇ । ”” 
(ਟੁਕੜੇ ਕਰਕੇ) 

- ਗਉਂ ੪, ੬੨, ੨:੨ (172) 


ਹੋਰ ਰੂਪ: 
ਕਾਟਿਓ - 
“ਭਇਓ ਕ੍ਰਿਪਾਲ ਦਇਆਲੁ ਪ੍ਰਭੁ ਠਾਕੁਰੁ ਕਾਟਿਓ ਬੰਧੁ ਗਰਾਵਉ। ”” 
- ਆਸਾ ੫, ੧੨੧, ੪੨੧ (401) 
“ੀਨੁ ਪਕਰਿ ਫਾਂਕਿਓ ਅਰੁ ਕਾਟਿਓ ਰਾਂਧਿ ਕੀਓ ਬਹੁ ਬਾਨੀ। ” 
- ਸੋਰ ਰਵਿ, ੨, ੨:੧ (658) 


ਕਾਟਿਆ - 
“ਦੁਖ ਕੇ ਫਾਹੇ ਕਾਟਿਆ ਨਾਨਕ ਲੀਏ ਸਮਾਇ। ” 

- ਗਉ ੫. ਬਾਅ ੩੦:੮ (256) 
ਕਾਟੀ - 
“ਸਿਮਰਿ ਸਿਮਰਿ ਸਿਮਰਿ ਗੁਣ ਗਾਵਾ ਕਾਟੀ ਜਮ ਕੀ ਫਾਸਾ ਜੀਉ। ” 

- ਮਾਝ ੫, ੩੮, ੧੨ (105) 
ਕਾਟੀਐ - 





1143 


“ਕਰਿ ਸੇਵਾ ਤੂੰ ਸਾਧ ਕੀ ਹੋ ਕਾਟੀਐ ਜਮ ਜਾਲੂ। ” 
- ਗਉਂ ੫, ੧੫੮", ੧:੨ (214) 
ਕਾਟੀਲੇ - 
“ਆਨੀਲੇ ਕਾਗਦੁ ਕਾਟੀਲੇ ਗੁਡੀ ਆਕਾਸ ਮਧੇ ਭਰਮੀਅਲੇ। ”” 
੍‌੍ - ਰਾਮ ਨਾਮ, ੧, ੧:੧ (972) 
ਕਾ = 
“ਕਾਮੁ ਕ੍ਰੋਧੁ ਲੋਭੁ ਮੋਹੁ ਜਣ ਜਣ ਸਿਉ ਛਾਡੁ ਧੋਹੁ ਹਉਮੈ ਕਾ ਫੰਧੁ ਕਾਟੁ ਸਾਧਸੰਗਿ 
ਰੀਤ ਜੀਉ।” 
- ਸਵ ੪, ਗਯੰ ੧੦:੩ (1403) 
ਕਾਟੇ - 
“ਜਿਨਿ ਬੰਧਨ ਕਾਟੇ ਸਗਲੇ ਮੇਰੇ । ? 
- ਮਾਝ ੫, ੧੫, ੪੧੨ (99) 


ਭੇਟੈ ਮਾਇਆ ਕੇ ਬੰਧਨ ਕਾਟੈ । ” 
- ਗਉਂ ੫, ੧੩੨", ੫:੧ (208) 


“ਕਾਠ ਕੀ ਪੁਤਰੀ ਕਹਾ ਕਰੈ ਬਪੁਰੀ ਖਿਲਾਵਨਹਾਰੋ ਜਾਨੈ । ”” 
- ਗਉ ੫, ੧੨੬, ੩੧ (206) 
“ਗੁਰ ਸਤਿਗੁਰ ਪਿਛੈ ਤਰਿ ਗਇਆ ਜਿਉ ਲੋਹਾ ਕਾਠ ਸੰਗੋਇਆ। ” 
- ਗਉ ੪, ਵਾਰ ੧੬ਸ, ੪, ੧:੯ (309) 


ਹੋਰ ਰੂਪ: 


ਕਾਠਹੁ 
“ਕਾਠਹੁ ਸੀਖੰਡ ਸਤਿਗੁਰਿ ਕੀਅਉ ਦੁਖ ਦਰਿਦਰ ਤਿਨ ਤੇ ਗਇਆ। ” 
- ਸਵ ੪, ਨਲ ੬:੫ (1399) 


“ਸੰਚਿ ਮਹਾ ਰਸੁ ਤਨੁ ਭਇਆ ਕਾਠੀ। ? (ਲਕੜੀ) 
- ਗਉਂ ਕਬ, ੨੭, ੧:੨ (328) 


“ਕਾਪੜੁ ਕਾਠੁ ਰੰਗਾਇਆ ਰਾਂਗਿ। ? 
- ਸਾਹ ੪, ਵਹ ੧੫ਸ, ੧, ੨੧ (1243) 


“ਕਬੀਰ ਗਹਗਚਿ ਪਰਿਓ ਕੁਟੰਬ ਕੈ ਕਾਂਠੈ ਰਹਿ ਗਇਓ ਰਾਮੁ । ? 
- ਸੋਲ ਕਬ, ੧੪੨੧ (1372) 
ਪੱਤਰੀ, ਜਨਮ ਪੜੀ, ਜਿਸ ਦੇ 12 ਕਾਂਡ ਹੋਣ 
““ਗਣਿ ਗਣਿ ਜੋਤਕੁ ਕਾਂਡੀ ਕੀਨੀ। ” 
- ਰਾਮ ੧, ਅਸ ੪, ੨੯੧ (904) 





1144 


“ਮੋਹ ਮਗਨ ਕੁਪ ਅੰਧ ਤੇ ਨਾਨਕ ਗੁਰ ਕਾਢ। ”” 
ਹੁ - ਬਿਲਾ ੫, ੬੦, ੪:੨ (816) 
ਹੋਰ ਰੂਪ: 
ਕਾਢਹਿ - 
“ਸਦਾ ਜਾਗਹਿ ਘਰੁ ਅਪਣਾ ਰਾਖਹਿ ਪੰਚ ਤਸਕਰ ਕਾਢਹਿ ਮਾਰਿ। ” (ਕਢਦੇ) 
- ਪ੍ਰਭਾ ੩, ਅਸ, ੨, ੧੨ (1346) 
ਕਾਢਹੁ - 
“ਭਵਜਲ ਤੇ ਕਾਢਹੁ ਪ੍ਰਭੁ ਨਾਨਕ ਤੇਰੀ ਟੇਕ। ” (ਕਢਹੁ) 
੍‌ - ਗਉ ੫, ਬਾਅ ੫੩ਸ:੨ (261) 
- ਆਸਾ ੫. ੬, ੧੨ (372) 
“ਘਟ ਫੂਟੇ ਕੋਊ ਬਾਤ ਨ ਪੂਛੇ ਕਢਹੁ ਕਾਢਹੁ ਹੋਈ। ” (ਘਰੋ ਬਾਹਰ ਕਢੋਂ, ਲੈ ਚਲੋ) 
- ਆਸਾ ਕਬ, ੯, ੨੨ (478) 


ਕਹਿਣ ਵਾਲਾ, ਉਪਦੇਸ਼ਕ, ਨਵੀ ਤਜਵੀਜ਼ ਦੇਣ ਵਾਲਾ (ਮਹਾਨਕੋਸ਼) 


“ਮਤੜੀ ਕਾਂਢੁਕੁ ਆਹ ਪਾਵ ਧੋਵੰਦੋ ਪੀਵਸਾ। ”” 
- ਮਾਰੂ ੫, ਵਾਰ ੧ਪ੫ਸ, ੫, ੩:੧ (1099) 


“ਜਿਸ ਕਾ ਸਾਸੁ ਨ ਕਾਢਤ ਆਪਿ।” 
- ਗਉ ੫. ਸੁਖ ੧੭, ੫:੩ (286) 


“ਕਰੈ ਗੁਮਾਨੁ ਚਭਹਿ ਤਿਸੁ ਸੂਲਾ ਕੋ ਕਾਢਨ ਕਉ ਨਾਹੀ। ” 
- ਰਾਮ ਕਬ, ੩, ੪੧ (969) 


- ਮਾਰੂ ੫, ੧੯, ੫:੪ (1005) 


“ਛੁਰੀ ਕਾਢਿ ਲੇਵੈ ਹਥਿ ਦਾਨਾ। ? (ਭਾਵ ਜੋਰੀ) 
- ਗਉਂ ੫, ੧੦੭", ੨੨ (201) 
“ਨਾਨਕ ਕਾਢਿ ਲੇਹੁ ਪ੍ਰਭ ਆਪੇ। ” (ਕਢ) 
- ਗਉ ੫. ਸੁਖ ੪, ੨੧੦ (267) 
“ਘੂੰਘਟੁ ਕਾਢਿ ਗਈ ਤੇਰੀ ਆਗੇ। ” (ਘੁੰਢ ਕਢ ਕੇ) 
- ਆਸਾ ਕਬ, ੩੪, ੧੧ (484) 
“ਬਿਨਵੰਤਿ ਨਾਨਕ ਦਇਆ ਧਾਰਹੁ ਕਾਢਿ ਭਵਜਲ ਫੇਰਿਆ। ” (ਕਢ ਲਵੋ) 
- ਜੈਤ ੫, ਛੰਤ ੨, ੧੬ (704) 


ਹੋਰ ਰੂਪ: 





1145 


ਕਾਢਿਓ - 
“ਗੁਰਿ ਕਾਢਿਓ ਭੁਜਾ ਪਸਾਰਿ ਮੋਹ ਕੂਪਾਰੀਆ। ” (ਕਢ ਲਿਆ) 
- ਗਉ ੫, ਅਸ ੧੨, ੬:੧ (241) 


ਕਾਢਿਅਨੁ - 
“ਅੰਧ ਕੂਪ ਤੇ ਕਾਢਿਅਨੁ ਲੜੁ ਆਪਿ ਫੜਾਏ। ” 


- ਰਾਮ ੫, ਵਾਰ ੨੧੨੭ (966) 


ਕਾਢਿਆ - 
“ਬਾਹ ਪਕੜਿ ਗੁਰਿ ਕਾਢਿਆ ਸੋਈ ਉਤਰਿਆ ਪਾਰਿ। ” 
- ਸਿਰੀ ੫, ੭੬, ੩:੩ (44) 
ਅਖਵਾਉਂਦਾ, ਆਖਿਆ ਜਾਂਦਾ 
“ਜਨੁ ਨਾਨਕੁ ਦਾਸੁ ਹਰਿ ਕਾਂਢਿਆ ਹਰਿ ਪੈਜ ਰਖਾਏ ।” 
- ਆਸਾ ੪, ਛੰਤ ੧੭, ੪:੪ (450) 
ਕੱਢ ਦਿੰਦਾ ਹੈ 
“ਮਾਇਆ ਭੁਇਅੰਗ ਗ੍ਰਸਿਓ ਹੈ ਪ੍ਰਾਣੀ ਗੁਰ ਬਚਨੀ ਬਿਸੁ ਹਰਿ ਕਢਿਬਾ। ” 
- ਜੈਤ ੪, ੪, ੧੨ (697) 
ਕਢੀ, ਕੱਢ ਦਿਤੀ 
“ਕਹੁ ਨਾਨਕ ਦਿਨੁ ਰੈਨਿ ਧਿਆਇਉ ਮਾਰਿ ਕਾਢੀ ਸਗਲ ਉਪਾਧੇ । ”” 
- ਆਸਾ ੫, ੧੨੬, ੪੧੨ (403) 
ਕਿਹਾ/ਗਿਣਿਆ ਜਾਂਦਾ ਹੈ 
“ਚਹੁ ਜੁਗੀ ਕਲਿ ਕਾਲੀ ਕਾਂਢੀ ਇਕ ਉਤਮ ਪਦਵੀ ਇਸੁ ਜੁਗ ਮਾਹਿ। ? 
- ਸੋਰ ੪, ਵਾਰ ੨੨ਸ, ੩, ੨੧੧ (651) 
ਕਾਢੀਅਹਿ --- ਗਿਣੇ/ਕਹੇ ਜਾਂਦੇ ਹਨ 
“ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ। ” 
- ਗੂਜ ੫, ਵਾਰ ੧ਸ, ੫, ੧੫ (517) 
ਹੋਰ ਰੂਪ: 
ਕਾਂਢੀਅਹਿ - 
“ਮਾਘਿ ਸੁਚੇ ਸੇ ਕਾਂਢੀਅਹਿ ਜਿਨ ਪੂਰਾ ਗੁਰੁ ਮਿਹਰਵਾਨੁ । ” 
- ਮਾਝ ੫, ਬਾਰਾ ੧੨:੯ (136) 
ਆਖੀ ਜਾਂਦੀ/ਕਹੀ ਜਾਂਦੀ ਹਾਂ 
“ਜੇ ਭੁਲੀ ਜੇ ਚੁਕੀ ਸਾਂਈ ਭੀ ਤਹਿੰਜੀ ਕਾਢੀਆ। ? 
- ਸੂਹੀ ੫, ਅਸ ੪, ੧੧੧ (761) 
ਹੋਰ ਰੂਪ: 
ਕਾਂਢੀਆ - 
“ਤੂੰ ਉਤਮੁ ਹਉ ਨੀਚੁ ਸੇਵਕੁ ਕਾਂਢੀਆ। ” (ਗਿਣਿਆ/ਸਮਝਿਆ ਜਾਂਦਾ ਹਾਂ) 
- ਆਸਾ ੧, ਅਸ ੨੧, ੮:੧(422) 
ਕਾਢੀਐ - 





1146 


“ਨਾਨਕ ਸੇਵਕ ਕਾਢੀਐ ਜਿ ਸੇਤੀ ਖਸਮ ਸਮਾਇ। ”” 
- ਆਸਾ ੧, ਵਾਰ ੨੩ਸ, ੨, ੨:੨ (475) 
ਕਾਂਢੀਐ =ਲਕ 
“ਪ੍ਰਿਅ ਕੀ ਚੇਰੀ ਕਾਂਢੀਐ ਲਾਲੀ ਮਾਨੈ ਨਾਉ। ? 
- ਸਿਰੀ ੧, ਅਸ ੨, ੩੧ (54) 


- ਰਾਮ ਕਬ, ੯, ੩:੪ (971) 


- ਸੂਹੀ ਰਵਿ, ੩, ੨੨ (794) 


(1) ਅਖਵਾਉਂਦੇ/ਆਖੇ ਜਾਂਦੇ ਹਨ 
“ਹਮ ਭੂਲ ਚੂਕ ਗੁਰ ਕਿਰਪਾ ਧਾਰਹੁ ਜਨ ਨਾਨਕ ਕੁਤਰੇ ਕਾਢੇ । ” 
- ਗਉਂ ੪, ੫੯, ੪:੨ (171) 
ਹੋਰ ਰੂਪ: 
ਕਾਂਢੇ - 
“ਰਾਮ ਹਮ ਸਤਿਗੁਰ ਲਾਲੇ ਕਾਂਢੇ। ” (ਸੇਵਕ ਆਖੀਦੇ ਹਾਂ) 
- ਗਉ ੪ ੫੯, ੧":੧ (171) 
(2) ਕੱਢ ਲਏ 
““ਬੂਡਤ ਜਾਤ ਪੂਰੈ ਗੁਰਿ ਕਾਢੇ। ” 
- ਗਉ ੫, ੧੨੫, ੩:੧ (191) 
“ਘੂੰਘਟ ਕਾਢੇ ਕੀ ਇਹੈ ਬਡਾਈ। ” (ਕਢਣ ਦੀ) 
- ਆਸਾ ਕਬ, ੩੪, ੨੧ (484) 
“ਕਹੁ ਨਾਨਕ ਜਿਨਿ ਜਮ ਤੇ ਕਾਢੇ ਤਿਸੁ ਗੁਰ ਕੈ ਕੁਰਬਾਣੀ। ” (ਭਾਵ ਬਚਾ ਲਏ) 
= ਧਨਾ ੫. ੪, ੪:੨ (671) 


ਹੋਰ ਰੂਪ: 
ਕਾਢੈ - 
“ਸੋ ਕਿਉ ਬਿਸਰੈ ਜਿ ਬਿਖੁ ਤੇ ਕਾਢੈ । ” 


- ਗਉਂ ੫. ਸੁਖ ੨੦, ੪:੭ (290) 


“ਮਹਾ ਤਰੰਗ ਤੇ ਕਾਂਢੈ ਲਾਗਾ। ”” 
- ਪ੍ਰਭਾ, ੫, ਅਸ ੩, ੪੧ (1348) 


“ਹਿੰਦੂ ਅੰਨ੍ਹਾ ਤੁਰਕੂ ਕਾਣਾ। ” 
- ਗੋਂਡ ਨਾਮਾ ੭, ੪2੧ (875) 





1147 


“ਘਰ ਕੇ ਜਿਠੇਰੇ ਕੀ ਚੁਕੀ ਕਾਣਿ। ” 
- ਆਸਾ ੫, ੨, ੧:੩ (370) 


“ਚੀਤਿ ਆਵੈ ਤਾਂ ਚੂਕੀ ਕਾਣੇ । ” 


- ਭੈਰ ੫, ੨੧, ੩:੪ (1141) 
(2) ਡਰ 
“ਹਰਿ ਨਾਮੈ ਕਾ ਹਮ ਲੇਖਾ ਲਿਖਿਆ ਸਭ ਜਮ ਕੀ ਅਗਲੀ ਕਾਣਿ ਗਈ। ”” 
(ਮੁਥਾਜੀ, ਡਰ) 
- ਵਡ ੪, ਵਾਰ ੧੭:੪ (593) 
“ਨਾ ਜਮ ਕਾਣਿ ਨ ਛੰਦਾ ਬੰਦਾ। ” (ਨਾ ਜਮ ਦਾ ਡਰ, ਨਾ ਬੰਦਿਆਂ ਦੀ ਮੁਥਾਜੀ) 
- ਮਾਰੂ ੧, ਸੋਲਾ ੪, ੧੪੨ (1024) 
“ਓਹੁ ਭਾਰੋ ਠਾਕੁਰੁ ਜਿਸ ਕਾਣਿ ਨ ਛੰਦਾ। ” (ਡਰ ਤੇ ਮੁਥਾਜੀ ਨਹੀਂ) 
- ਮਾਰੂ ੫, ਸੋਲਾ ੨, ੮:੨ (1073) 


“ਤਨੁ ਮਨੁ ਦਿਤਾ ਭਵਜਲੁ ਜਿਤਾ ਚੂਕੀ ਕਾਂਣਿ ਜਮਾਣੀ। ”” 
- ਵਡ ੫. ਛੰਤ ੧, ੧:੩ (576) 
੭ 
“ਜਨਮ ਮਰਣ ਦੁਖੁ ਕਾਟੀਐ ਪਿਆਰੇ ਚੁਕੈ ਜਮ ਕੀ ਕਾਣੇ। ” 
- ਬਿਲਾ ੫, ੪, ੩:੩ (802) 
(3) ਅਹਿਸਾਨ (ਸ਼ਬਦਾਰਥ) ਸ਼ਰਮ (ਕੋਸ਼); ਝਿਜਕ (ਦਰਪਣ) 
“ਸਿਰੁ ਦੀਜੈ ਕਾਣਿ ਨ ਕੀਜੈ। ” 
- ਸਲੋ ੧, ੨੦੧੪ (1412) 


“ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ। ”” 
- ਮਾਝ ੧, ਵਾਰ ੧੬ਸ, ੧, ੧੧ (145) 
(2) ਕੈੱਚੀ 
“ਜੈਸੇ ਕਾਤੀ ਤੀਸ ਬਤੀਸ ਹੈ ਵਿਚਿ ਰਾਖੇ ਰਸਨਾ ਮਾਸ ਰਤੁ ਕੇਰੀ। ” 
- ਗਉ ੪, ੫੧, ੩:੧ (168) 
“ਸੇ ਸਿਰ ਕਾਤੀ ਮੁੰਨੀਅਨਿ ਗਲ ਵਿਚਿ ਆਵੈ ਧੂੜਿ। ” 
- ਆਸਾ ੧, ਅਸ ੧੧, ੧:੨ (417) 


ਮਥਰਾ (ਸ਼ਬਦਾਰਥ), (ਕਾਂਚੀ ਕਾਂਜੀ ਪੁਰਮ), (ਮਹਾਨਕੋਸ਼ ਦਰਪਣ) 
“ਕਾਸੀ ਕਾਂਤੀ ਪੁਰੀ ਦੁਆਰਾ। ”? 
- ਮਾਰੂ ੧, ਸੋਲਾ ੨, ੮:੨ (1022) 


“ਹਰਿ ਹਰਿ ਕਥਾ ਸੁਨੀ ਮਿਲਿ ਸੰਗਤਿ ਹਰਿ ਹਰਿ ਜਪਿਓ ਅਕਥ ਕਥ ਕਾਥ। ”? 





11468 


- ਕਾਨ ੪, ੬, ੩:੨ (1296) 


“ਸੁਨੀ ਨ ਜਾਈ ਸਚੁ ਅੰਮ੍ਰਿਤ ਕਾਥਾ। ”” 
- ਆਸਾ ੫, ੨੨, ੧੧੧ (376) 


ਕਥਨ, ਵੇਖੋ “ਕਾਥ ? 
“ਸਾਚਉ ਸਾਹਿਬ ਸੇਵੀਐ ਗੁਰਮੁਖਿ ਅਕਥੋ ਕਾਥਿ। ” 
- ਸਿਰੀ ੧, ਅਸ ੧੦, ੬:੩ (59) 


“ਕਾਬੂਰੀ ਕੋ ਗਾਹਕੁ ਆਇਓ ਲਾਦਿਓ ਕਾਲਰ ਬਿਰਖ ਜਿਵਹਾ। ” 
- ਸਾਰ ੫, ੪, ੧੨੨ (1203) 


(ਅ.) ਕੁਦਰਤ ਵਾਲਾ, ਸਰਬ ਸ਼ਕਤੀਮਾਨ, ਪਰਮਾਤਾਮਾ 
“ਸੋ ਕਰਤਾ ਕਾਦਰ ਕਰੀਮੁ ਦੇ ਜੀਆ ਰਿਜਕੁ ਸੰਬਾਹਿ। ? 
- ਆਸਾ ੧, ਵਾਰ ੨੪੨੨ (475) 
ਹੋਰ ਰੂਪ: 
ਕਾਦਰੁ - 
“ਅਲਾਹੁ ਅਲਖੁ ਅਗੰਮੁ ਕਾਦਰੁ ਕਰਣਹਾਰੁ ਕਰੀਮੁ । ” (ਸਮਰਥ) 
- ਸਿਰੀ ੧, ਅਸ ੧੭, ੬:੧ (64) 
ਕਾਦਰੋ - 
“ਦਿਲ ਕਬਜ ਕਬਜਾ ਕਾਦਰੋ ਦੋਜਕ ਸਜਾਇ। ” (ਕਾਦਰ, ਪ੍ਰਭੂ) 
- ਤਿਲੰ ੫, ੧, ੨੨ (723) 
ਕਾਦਿਰੁ - 
“ਸਭ ਤੇਰੀ ਕੁਦਰਤਿ ਤੁੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ। ” (ਕੁਦਰਤ ਦਾ 
ਮਾਲਕ) 
- ਆਸਾ ੧, ਵਾਰ ੩ਸ, ੧, ੨:੮ (464) 


(ਅ.) ਕਾਜ਼ੀ 


“ਕਾਦੀ ਕੂੜੁ ਬੋਲਿ ਮਲੁ ਖਾਇ। ” 
- ਧਨਾ ੧, ੭, ੨੧ (662) 


ਹੋਰ ਰੂਪ: 
ਕਾਦੀਆਂ - 
“ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ । 
- ਜਪ ੧, ੨੧, ੧੩ (4) 


“ਫਾਟੇ ਨਾਕਨ ਟੂਟੇ ਕਾਧਨ ਕੋਦਉ ਕੋ ਭੁਸੁ ਖਈਹੈ । ” 
- ਗੂਜ ਕਬ, ੧, ੧%:੨ (524) 


(1) ਸ਼ੀ ਕ੍ਰਿਸ਼ਨ ਜੀ 





1149 


“ਕਾਨ ਕੁੰਡਲੀਆ ਬਸਤ ਓਢਲੀਆ। ” 
- ਆਸਾ ੫, ੫੫, ੧":੧ (385) 
(2) ਕੰਨ 
“ਸੁਆਨ ਪੂਛ ਜਿਉ ਹੋਇ ਨ ਸੂਧੋ ਕਹਿਓ ਨ ਕਾਨ ਧਰੈ । ” 
- ਦੇਵ ੯, ੧, ੨:੧ (536) 
ਹੋਰ ਰੂਪ: 
ਕਾਨਨਿ - 
“ਗੁਰ ਉਪਦੇਸੁ ਸੁਨਿਓ ਨਹਿ ਕਾਨਨਿ ਪਰ ਦਾਰਾ ਲਪਟਾਇਓ। ”” 
- ਸਾਰ ੯, ੪, ੧੧ (1232) 


3. (ਸੰ.) ਕਾਨੇ 
“ਦੁਆਰ ਊਪਰਿ ਝਿਲਕਾਵਹਿ ਕਾਨ। ”” 


- ਗੋਂਡ ਕਬ, ੬, ੧:੨ (871) 
(4) ਤੀਰ 
“ਪ੍ਰੇਮ ਕੇ ਕਾਨ ਲਗੇ ਤਨ ਭੀਤਰਿ ਵੈਦੁ ਕਿ ਜਾਣੈ ਕਾਰੀ ਜੀਉ। ”? 

- ਮਾਰੂ ੧, ੧੨, ੧:੩ (993) 
ਦੀਪਕ ਰਾਗ ਦੇ ਅੱਠ ਪੁੱਤਰਾਂ ਵਿਚੋ ਇਕ; ਇਹ ਅੱਠ ਪੁੱਤਰ ਹਨ; ਕਾਲੰਕਾ, ਕੰ ਤਲ, 
ਰਾਮਾ, ਕਮਲ, ਕੁਸਮ, ਚੰਪਕ, ਗਉਰਾ, ਕਾਨਰਾ ਤੇ ਕਲ੍ਹਾਨਾ। 

“ਗਉਰਾ ਅਉ ਕਾਨਰਾ ਕਲ੍ਹਾਨਾ। ” 
- ਰਾਮ ੧੧੩੯ (1430) 


(1) ਕੰਨ, ਵੇਖੋ “ਕਾਨ?” (2) ਕਾਨਿ (2) 


- ਗਉ ਕਬ, ਬਾਅ ੯੨ (340) 


“ਇਕਿ ਬਹਿ ਸੁਨਹਿ ਸੁਨਾਵਹਿ ਕਾਨਾਂ। ” (ਕੰਨੀ) 
- ਮਾਰੂ ੧, ਸੋਲਾ, ੨੨, ੧੧੨ (1043) 
(2) ਸ਼ੀ ਕ੍ਰਿਸ਼ਨ ਜੀ, ਵੇਖੋ “ਕਾਨ” (1) 
“ਆਆਪਧੇ ਗੋਪੀ ਆਪੇ ਕਾਨਾ। ”” 
- ਮਾਰੂ ੫, ਸੋਲਾ ੧੧, ੧੫੧ (1083) 
(1) ਮੁਥਾਜੀ 
“ਦੁਸਟ ਦੂਤ ਕੀ ਚੂਕੀ ਕਾਨਿ। ” 
- ਆਸਾ ੫, ੭, ੩੪ (372) 


- ਰਾਮ ੧, ਅਸ ੨, ੬੧੧ (903) 





1150 


“ਜਬ ਤੇ ਸੁਣਿਆ ਹਰਿ ਜਸੁ ਕਾਨੀ। ? (ਕੰਨਾਂ ਨਾਲ) 
- ਗਉਂ ੫, ੯੨, ੧”":੨ (183) 
“ਦੀਖਿਆ ਗੁਰ ਦੀ ਮੁੰਦਾ ਕਾਨੀ ਦਿੜਿਓ ਏਕੁ ਨਿਰੰਕਾਰਾ। ” (ਕੰਨਾਂ ਲਈ) 
- ਗਉ ੫, ੧੩੨", ੧:੨ (208) 
(3) ਡਰ 
“ਧਰਮ ਰਾਇ ਕੀ ਕਾਨਿ ਚੁਕਾਵੈ ਬਿਖੁ ਡੁਬਦਾ ਕਾਢਿ ਕਢੀਜੈ । ? 
- ਕਲਿ ੪, ਅਸ ੬, ੨੧੨ (1316) 
(4) ਫਿਕਰ, ਚਿੰਤਾ 
“ਕਬੀਰ ਦੁਨੀਆ ਕੇ ਦੋਖੇ ਮੁਆ ਚਾਲਤ ਕੁਲ ਕੀ ਕਾਨਿ। ” 
੍‌੍ - ਸਲੋ ਕਬ, ੧੬੬:੧ (1373) 
(“ਦਰਪਣ ” ਇਥੇ “ਕਾਨਿ” ਦੇ ਅਰਥ “ਬੰਦਸ਼” ਕਰਦਾ ਹੈ) 
(5) ਲਾਜ (ਭਾਵ) 
“ਕਬੀਰ ਡੁਬਹਿਗੋ ਰੇ ਬਾਪੁਰੇ ਬਹੁ ਲੋਗਨ ਕੀ ਕਾਨਿ”? 
੍‌੍ - ਸਲੋ ਕਬ, ੧੬੭:੧ (1373) 


(1) ਕੰਨਾਂ ਲਈ/ਵਿਚ/ਨ ਵੇਖੋ “ਕਾਨਿ” (2) 
“ਗੁਰੁ ਉਪਦੇਸੁ ਮੋਹਿ ਕਾਨੀ ਸੁਨਿਆ। ” (ਕੰਨਾਂ ਨਾਲ) 
- ਪ੍ਰਭਾ ੫, ਅਸ ੧, ੪੨ (1347) 
(2) ਕਾਣਿ, ਲਿਹਾਜ਼, ਪਰਵਾਹ 
“ਧਨਵੰਤਾ ਅਰੁ ਨਿਰਧਨ ਮਨਈ ਤਾ ਕੀ ਕਛੂ ਨ ਕਾਨੀ ਰੇ। ” 
- ਬਿਲਾ ਕਬ, ੧, ੨:੧ (855) 


(1) ਕਾਨਾ, ਵੇਖੋ “ਕਾਨ?” (3) 
“ਮਨਮੁਖਿ ਨਾਮੁ ਵਿਸਾਰਿਆ ਜਿਉ ਡਵਿ ਦਧਾ ਕਾਨੁ । ” 
- ਸਿਰੀ ੧, ਅਸ ੧੬, ੬:੩ (63) 
(2) ਸੀ ਕ੍ਰਿਸ਼ਨ ਜੀ, ਵੇਖੋ “ਕਾਨ” (1) 
“ਹਥੋ ਹਥਿ ਨਚਾਈਐ ਵਣਜਾਰਿਆ ਮਿੜਾ ਜਿਉ ਜਸੁਦਾ ਘਰਿ ਕਾਨੁ। ? 
- ਸਿਰੀ ੧, ਪਹ ੧, ੨੨ (75) 
ਇਕ ਨੇਤ੍ਰੇ ਭਾਵ ਦੂਸ਼ਿਤ, ਵੇਖੋ “ਕਾਣਾ” 
“ਅਵਰਨ ਹਸਤ ਆਪ ਹਹਿ ਕਾਂਨੇ। ” 
- ਗਉਂ ਕਬ, ੪੪, ੬:੧ (332) 
ਸੀ ਕ੍ਰਿਸ਼ਨ ਜੀ, ਵੇਖੋ “ਕਾਨ” (1) 
“ਗਾਵਨਿ ਗੋਪੀਆ ਗਾਵਨਿ ਕਾਨ । ” 
- ਆਸ ੧, ਵਾਰ ਪਸ, ੧, ੨:੭ (465) 


ਹੋਰ ਰੂਪ: 


ਕਾਨ - 
“ਹਰਿ ਆਪੇ ਕਾਨ੍ਹ ਉਪਾਇਦਾ ਮੇਰੇ ਗੋਵਿੰਦਾ ਹਰਿ ਆਪੇ ਗੋਪੀ ਖੋਜੀ ਜੀਉ। ” 
- ਗਉ ੪, ੬੮, ੧:੨ (174) 





1151 


- ਗਉਂ ੫. ਸੁਖ ੨੦, ੮:੫ (290) 


“ਕਾਇਆ ਕਾਪਰੁ ਚੀਰ ਬਹੁ ਫਾਰੇ ਹਰਿ ਰੰਗੁ ਨ ਲਹੈ ਸਭਾਗਾ। ”” 

- ਮਾਲੀ ੪, ੪, ੩੯੨ (985) 
ਕਾਪਰੇ - 
“ਕਬੀਰ ਊਜਲ ਪਹਿਰਹਿ ਕਾਪਰੇ ਪਾਨ ਸੁਪਾਰੀ ਖਾਹਿ। ” 

- ਸਲੋ ਕਬ, ੩੪੧ (1366) 


“ਕਾਪੜ ਪਹਿਰਿ ਕਰੇ ਚਤੁਰਾਈ। ”” 
- ਗਉਂ ੩, ਅਸ ੩, ੭:੧ (230) 
ਕਾਪੜਾਏ --- ਇਕ ਸ਼ਿਵ ਉਪਾਸ਼ਕ ਫਿਰਕਾ ਜੋ ਚੀਥੜੇ ਪਉੱਦਾ ਹੈ ਅਤੇ ਤੀਰਥ ਯਾਤਰਾ ਵਿਚ ਵਧੇਰੇ 
ਵਿਸ਼ਵਾਸ ਰੱਖਦਾ ਹੈ, ਕੇਦਾਰ ਨਾਥ ਉਨ੍ਹਾਂ ਦਾ ਮੁੱਖ ਤੀਰਥ ਹੈ। 
“ਜੋਗ ਭੇਖ ਸੰਨਿਆਸੈ ਪੇਖਿਓ ਜਤਿ ਜੰਗਮ ਕਾਪੜਾਏ । ” 
- ਭੈਰ ੫, ੧੫, ੨੭੧ (1139) 
ਇਕ ਫਿਰਕਾ, ਵੇਖੋ “ਕਾਪੜਾਏ ? 
“ਜੋਗੀ ਭੋਗੀ ਕਾਪੜੀ ਕਿਆ ਭਵਹਿ ਦਿਸੰਤਰ। ? 
- ਆਸਾ ੧, ਅਸ ੧੪, ੩:੧ (419) 


ਹੋਰ ਰੂਪ: 
ਕਾਪੜੀਆ - 
“ਕਾਇ ਕਮੰਡਲੁ ਕਾਪੜੀਆ ਰੇ ਅਠਸਠਿ ਕਾਇ ਫਿਰਾਹੀ। ”” 


- ਗੂਜ ਡਿਲੋ, ੧, ੪:੧ (526) 


“ਸਾਚੁ ਧੜੀ ਧਨ ਮਾਡੀਐ ਕਾਪੜੁ ਪ੍ਰੇਮ ਸੀਗਾਰੁ। ? 
- ਸਿਰੀ ੧, ਅਸ ੨, ੫:੧ (54) 


- ਗੂਜ ੫, ਵਾਰ ੧੩:੬ (521) 


- ਗਉਂ ੫, ੧੬੦, ੧੨ (198) 
ਕਾਂਬਾ, ਹਨੇਰੀ ਆਦਿ ਕਾਰਨ ਫਲ ਦਾ ਟਾਹਣੀ ਤੋ ਹਿੱਲ ਜਾਣਾ (ਦਰਪਣ) ਨੁਕਸ/ਦਾਗ 
(ਸ਼ਬਦਾਰਥ); ਕਾਂ ਭਾਵ ਕੁਸੰਗਤ (ਮਹਾਨਕੋਸ਼) 

“ਜਾਇ ਪਹੂਚਹਿ ਖਸਮ ਕਉ ਜਉ ਬੀਚਿ ਨ ਖਾਹੀ ਕਾਂਬ। ”” 





1152 


- ਸਲੋ ਕਬ, ੧੩੪੦੨ (1371) 


“ਸਾਕਤ ਕਾਰੀ ਕਾਂਬਰੀ ਧੋਏ ਹੋਇ ਨ ਸੇਤੁ।” 
- ਸਲੋ ਕਬ, ੧੦੦੧੨ (1369) 
---- ਕਾਬਲ ਦੇਸ਼ ਤੋ” 
“ਪਾਪ ਕੀ ਜੰਵ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ। ” 
- ਤਿਲੰ ੧, ੫, ੧੨ (722) 


“ਧਨਿ ਧਨਿ ਕ੍ਰਿਸ਼ਨ ਓਢੈ ਕਾਂਬਲੀ। ” 
- ਮਾਲੀ ਨਾਮ, ੧, ੧੨ (988) 
(ਅ.) ਅਰਬ ਦੇਸ਼ ਦੇ ਮੱਕੇ ਸ਼ਹਿਰ ਵਿਚ ਮੁਸਲਮਾਨਾਂ ਦਾ ਮੁੱਖ ਧਰਮ ਸਥਾਨ 


“ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ। ? 
- ਮਾਝ ੧, ਵਾਰ ੭ਸ, ੧, ੧:੩ (140) 


“ਕਈ ਕੋਟਿ ਕਬਿ ਕਾਬਿ ਬੀਚਾਰਹਿ। ”? 
- ਗਉਂ ੫. ਸੁਖ ੧੦, ੧:੮ (275) 
ਮੱਕੇ ਵਿਚ ਮੁਸਲਮਾਨਾਂ ਦਾ ਕੇਂਦਰੀ ਧਰਮ ਸਥਾਨ, ਵੇਖੋ “ਕਾਬਾ” 
“ਸੇਖ ਸਬੂਰੀ ਬਾਹਰਾ ਕਿਆ ਹਜ ਕਾਬੇ ਜਾਇ। ” 
- ਸਲੋ ਕਬ, ੧੮੫:੧ (1374) 


ਹੋਰ ਰੂਪ: 
ਕਾਂਬੈ - 
“ਕਬੀਰ ਹਜ ਕਾਂਬੈ ਹੋਇ ਹੋਇ ਗਇਆ ਕੇਤੀ ਬਾਰ ਕਬੀਰ । ? 
- ਸਲੋ ਕਬ, ੧੯੮੧ (1375) 


“ਅਵਰਿ ਕਾਜ ਤੇਰੈ ਕਿਤੈ ਨ ਕਾਮ। ?” 
- ਆਸਾ ੫, ਸੋਪੁ ੪, ੧:੩ (12) 
(2) ਮਨੋਰਥ, ਇਛਾ, ਸੰਕਲਪ 
“ਪਾਇਆ ਲਾਹਾ ਲਾਭੁ ਨਾਮੁ ਪੁਰਨ ਹੋਏ ਕਾਮ। ” 
੍‌੍ - ਸਿਰੀ ੫, ੮੧, ੩:੧ (46) 
“ਪੂਰਨ ਹੋਏ ਸਗਲੇ ਕਾਮ । ” 
ਰਹ - ਗਉ ੫, ੧੪੮, ੩੨ (195) 
“ਪੂਰਨ ਹੋਵਹਿ ਮਨ ਕੇ ਕਾਮ। ” (ਸੰਕਲਪ) 
- ਸੂਹੀ ੫, ੩੦, ੧੧੨ (743) 





1153 


“ਤਾ ਤੇ ਸਿਧਿ ਭਏ ਸਗਲ ਕਾਂਮ। ” 
- ਗਉ ੫, ੧੧੨", ੨੨ (202) 
(3) ਇਛਾ, ਭੋਗ ਇਛਾ/ਕਾਮਨਾ 
“ਕਾਮ ਕ੍ਰੋਧ ਮਦਿ ਬਿਆਪਿਆ ਫਿਰਿ ਫਿਰਿ ਜੋਨੀ ਪਾਇ। ? 
- ਸਿਰੀ ੫, ੯੧, ੨:੩ (50) 
ਹੋਰ ਰੂਪ: 
ਕਾਮੰ - 
“ਹੇ ਕਾਮੰ ਨਰਕ ਬਿਸ਼ਾਮੰ ਬਹੁ ਜੋਨੀ ਭੁਮਾਵਣਹ। ” 
- ਸਸ ੫, ੪੬੧੧ (1358) 
(4) ਕੰਮ, ਕਾਰਜ ਵਿਚ 
“ਗੁਰ ਸਤਿਗੁਰ ਸੇਵਾ ਹਰਿ ਲਾਇ ਹਮ ਕਾਮ। ? 
- ਗਉ ੪, ੪੭, ੧":੨ (166) 


ਕਾਮਹਾਰ ---- ਕਾਮੀ, ਭੋਗ ਇਛਾ ਗ੍ਰਸਤ 
“ਮੈਗਲ ਜਿਉ ਫਾਸਸਿ ਕਾਮਹਾਰ। ”” 
- ਬਸੰ ੧, ਅਸ ੨, ੨:੩ (1188) 


ਕਾਮ ਕ੍ਰੋਧ ਹਰਨ ਕਾਮ (ਭੋਗ ਇਛਾ) ਕ੍ਰੋਧ ਦੂਰ ਕਰਨਹਾਰ 
“ਕਾਮ ਕ੍ਰੋਧ ਹਰਨ ਮਦ ਮੋਹ ਦਹਨ ਮੁਰਾਰਿ ਮਨ ਮਕਰੰਦ। ” 
- ਗੂਜ ੫, ਅਸ ੨, ੨੪੧ (508) 
ਟੂਣੇ, ਪਤੀ ਨ ਵਸ ਕਰਨ ਲਈ 
“ਆਉ ਸਖੀ ਗੁਣ ਕਾਮਣ ਕਰੀਹਾ ਜੀਉ। ” 
- ਗਉ ੪, ੬੬, ੧:੧ (173) 
(ਸੰ.) ਇਸੜੀ, ਪ੍ਰੇਮ ਕਰਨ ਵਾਲੀ, ਪ੍ਰੇਮ ਦੀ ਇੱਛਕ 
“ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ। ” 
- ਸਿਰੀ ੧, ੪, ੨੧ (15) 
“ਲਖ ਚਉਰਾਸੀਹ ਫੇਰੁ ਪਇਆ ਕਾਮਣਿ ਦੂਜੇ ਭਾਇ। ” (ਜੀਵ ਰੂਪੀ ਇਸੜ੍ੀ) 
- ਸਿਰੀ ੩, ੪੭, ੨:੧ (31) 
“ਕਹਾਂ ਸੁ ਸੇਜ ਸੁਖਾਲੀ ਕਾਮਣਿ ਜਿਸੁ ਵੇਖਿ ਨੀਦ ਨ ਪਾਈ। ” (ਸੁੰਦਰ ਇਸਤਰੀ) 
- ਆਸਾ ੧, ਅਸ ੧੨, ੨:੨ (417) 


- ਬਿਲਾ ੧, ੩, ੨:੨ (796) 


ਸੇ ਕਾਮਣ ਪਾਏ ਬਹੁ ਰੰਗੀ ਗਲ ਤਾਗਾ। ” 
- ਵਡ ੧, ਅਲਾ, ੫, ੩:੪ (582) 


(1) ਇਸਤਰੀ, ਸੁੰਦਰ ਇਸਤਰੀ, ਵੇਖੋ “ਕਾਮਣਿ” 





1154 


“ਜੇ ਲੋੜਹਿ ਵਰੁ ਕਾਮਣੀ ਨਹ ਮਿਲੀਐ ਪਿਰ ਕੁਰਿ। ? 
- ਸਿਰੀ ੧, ੯, ੧੨ (17) 
“ਹਰਿ ਵਰੁ ਪਾਇਆ ਕਾਮਣੀ ਗੁਰਿ ਮੇਲਿ ਮਿਲਾਈ। ” (ਇਸਤਰੀਆਂ ਨੇ) 
- ਆਸਾ ੩, ਅਸ ੩੩, ੧":੨ (428) 
“ਸੁਣਿ ਸੁਣਿ ਮੇਰੀ ਕਾਮਣੀ ਪਾਰਿ ਉਤਾਰਾ ਹੋਇ। ? (ਭਾਵ ਸਖੀ) 
- ਧਨਾ ੧, ੧, ੨:੨ (660) 
---- ਮਨ ਇਛਤ ਪਦਾਰਥ ਦੇਣ ਵਾਲੀ ਸਵਰਗਾਂ ਦੀ ਗਊ ਜੋ ਸਮੁੰਦਰ ਰਿੜਕਨ ਤੇ ਦੇਵਤਿਆਂ 
ਨ ਪ੍ਰਾਪਤ ਹੋਈ ਸੀ। 
“ਕਾਮਧੇਨ ਹਰਿ ਹਰਿ ਗੁਣ ਗਾਮ। ” 
- ਗਉ ੫. ਸੁਖ ੨, ੮:੨ (265) 
“ਅਨਿਕ ਬਸੁਧਾ ਅਨਿਕ ਕਾਮਧੇਨ। ” 


- ਸੁਖ ੫, ਅਸ ੨, ੫:੧ (1236) 


ਹੋਰ ਰੂਪ: 
ਕਾਮਧੇਨੁ - 
“ਗਾਡਰ ਲੇ ਕਾਮਧੇਨੁ ਕਰਿ ਪੂਜੀ। ” 


- ਗਉਂ ੫, ੧੬੦, ੩:੧ (198) 


(1) ਇਛਾ 
“ਸਤਿਗੁਰੁ ਮਨ ਕਾਮਨਾ ਤੀਰਥੁ ਹੈ ਜਿਸ ਨੋ ਦੇਇ ਬੁਝਾਇ। ”” 


- ਸਿਰੀ ੩, ੩੪, ੧੨ (26) 
(2) ਡਿਸ਼ਨਾਂਵਾਂ 
“ਜੋ ਦੂਜੈ ਭਾਇ ਸਾਕਤ ਕਾਮਨਾ ਅਰਥਿ ਦੁਰਗੰਧ ਸਰੇਵਦੇ ਸੋ ਨਿਹਫਲ ਸਭੁ 
ਅਗਿਆਨੁ। ”” 

- ਸੂਹੀ 8, ੧੧, ੨੨੨ (734) 


“ਕਾਮਨਿ ਪ੍ਰੀਤਿ ਜਾ ਪਿਰੁ ਘਰਿ ਆਵੈ । ” 
- ਗਉ ੪, ੪੧, ੨੨ (164) 

“ਨਉ ਘਰ ਦੇਖਿ ਜੁ ਕਾਮਨਿ ਭੂਲੀ ਬਸਤੁ ਅਨੂਪ ਨ ਪਾਈ। ” (ਬੁਧੀ ਰੂਪ 
ਇਸਤਰੀ) 

- ਗਉ ਕਬ, ੭੩, ੩:੧ (339) 
ਹੋਰ ਰੂਪ: 
ਕਾਮਨੀ - 
“ਪੰਥੁ ਨਿਹਾਰੈ ਕਾਮਨੀ ਲੋਚਨ ਭਰੀ ਲੇ ਉਸਾਸਾ। ” (ਸੁੰਦਰ ਇਸਤਰੀ) 

- ਗਉਂ ਕਬ, ੬੫, ੧:੧ (338) 


“ਪੀਸਨੁ ਪੀਸਿ ਓਢਿ ਕਾਮਰੀ ਸੁਖੁ ਮਨੁ ਸੰਤੋਖਾਏ। ”” 
- ਸੂਹੀ ੫, ੪੧, ੨੧ (745) 





1155 


ਕਾਮਵੰਤ ---- ਕਾਮ ਭਾਵਨਾ ਗੁਹਸਤ 
“ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਿਹ ਜੋਹ ਨਾ ਚੂਕੈ। ” 
- ਧਨਾ ੫, ੬, ੩:੧ (672) 


- ਗਉਂ ੪, ੪੦, ੨:੩ (164) 


ਕਾਮਾਂ- 
“ਬਲਿ ਬਲਿ ਜਾਈ ਸੰਤ ਪਿਆਰੇ ਨਾਨਕ ਪੂਰਨ ਕਾਮਾਂ। ” 
- ਗੂਜ ੫, ਵਾਰ ੭ਸ, ੫, ੨:੨ (519) 
ਕਾਮਾਮਨ ---- ਕਮਾਉਣ, ਕਮਾਈ ਕਰਨ 
“ਬੇਦੁ ਪੁਕਾਰੈ ਮੁਖ ਤੇ ਪੰਡਤ ਕਾਮਾਮਨ ਕਾ ਮਾਠਾ। ”? 
- ਮਾਰੂ ੫. ੧੫, ੧:੧ (1003) 


ਕਾਮਾਰਥੀ --- ਕਾਮੀ, ਕਾਮ ਭਾਵਨਾ ਗੁਹਸਤ 
“ਕਾਮਾਰਥੀ ਸੁਆਰਥੀ ਵਾ ਕੀ ਪੈਜ ਸਵਾਰੀ। ” 
- ਬਿਲਾ ਸਧ, ੧, ੧੨ (858) 


(2) ਭੋਗ ਇਛਾ, ਵਿਸ਼ੇ ਕਾਮਨਾ, ਵੇਖੋ “ਕਾਮ?” (3) 
“ਕਾਮਿ ਕਰੋਧਿ ਨਗਰੁ ਬਹੁ ਭਰਿਆ ਮਿਲਿ ਸਾਧੂ ਖੰਡਲ ਖੰਡਾ ਹੇ। ” 
- ਗਉ ੪. ਸੋਹ ੪, ੧:੧ (13) 
(2) ਕੰਮ 
“ਬਿਨੁ ਗੁਣ ਕਾਮਿ ਨ ਆਵਈ ਢਹਿ ਢੇਰੀ ਤਨੁ ਖੇਹ । ” 
- ਸਿਰੀ ੧, ੧੭, ੧:੩ (20) 
ਹੋਰ ਰੂਪ: 
ਕਾਂਮਿ - 
“ਆਨ ਸਗਲ ਬਿਧਿ ਕਾਂਮਿ ਨ ਆਵੈ ਹਰਿ ਹਰਿ ਨਾਮੁ ਧਿਆਇਆ। ” 
- ਧਨਾ ੫, ੨੧, ੧:੨ (676) 
(3) ਕਾਮੀ, ਭੋਗ ਇਛਾ ਦੇ ਗ੍ੁਹਸਤ 
“ਕੁਚਲ ਕਠੋਰ ਕਾਮਿ ਗਰਧਭ ਤੁਮ ਨਹੀ ਸੁਨਿਓ ਧਰਮ ਰਾਇ। ”” 
- ਮਾਰੂ ੫, ੧੧, ੧":੨ (1001) 
“ਕਾਮਣਿ ਦੇਖਿ ਕਾਮਿ ਲੋਭਾਇਆ। ”? (ਕਾਮੀ ਪੁਰਸ਼) 
- ਪੁਭਾ ੧, ਅਸ ੨, ੧੨ (1342) 


ਕਾਮਿਨਿ ---- ਇਸਤਰੀ 
“ਕਾਲ ਫਾਸ ਨ ਮੁਗਧੁ ਚੇਤੈ ਕਨਿਕ ਕਾਮਿਨਿ ਲਾਗਿ। ? 
- ਆਸਾ ਕਬ, ੨੭, ੨:੨ (482) 


ਹੋਰ ਰੂਪ: 
ਕਾਮਿਨੀ - 





1156 


“ਤਜਿ ਕਾਮੁ ਕਾਮਿਨੀ ਮੋਹੁ ਤਜੈ ਤਾ ਅੰਜਨ ਮਾਹਿ ਨਿਰੰਜਨੁ ਪਾਂਵੈ। ? 
- ਮਾਝ ੧, ਵਾਰ ਦਸ, ੪, ੨੭੨ (141) 
(1) ਕਾਮ ਗੁਹਸਤ, ਭੋਗ ਇਛਾ ਗ੍ ਹਸਤ, ਵਿਸ਼ਈ 
“ਜਿਉ ਕਾਮੀ ਕਾਮਿ ਲੁਭਾਵੈ। ”” 
- ਸੋਰ ੫, ੮੩, ੨੧ (629) 
(2) ਘਾਟ 
“ਕਹੁ ਨਾਨਕ ਨਾਹੀ ਤਿਨ ਕਾਮੀ। ? 
- ਆਸਾ ੫, ੭੯, ੪੨੨ (390) 
(3) ਕੰਮ ਆਉਂਦਾ ਹੈ 
“ਜੋ ਜਨੁ ਹਰਿ ਕਾ ਸੇਵਕੋ ਹਰਿ ਤਿਸ ਕੀ ਕਾਮੀ।” 
- ਮਾਰੂ ੫, ਵਾਰ ੧੪:੮ (1099) 
“ਨਾਮੁ ਹਮਾਰੈ ਆਵੈ ਕਾਮੀ। ” 
- ਭੈਰ ੫, ੩੦, ੧:੨ (1144) 
(4) ਕੰਮ 
“ਨਾਮ ਭਗਤਿ ਮਾਗੁ ਸੰਤ ਤਿਆਗਿ ਸਗਲ ਕਾਮੀ। ? 
- ਸਾਰ ੫, ੧੩੪, ੧":੧ (1230) 


“ਕਾਮੁ ਕ੍ਰੋਧੁ ਤਨਿ ਵਸਹਿ ਚੰਡਾਲ। ”? 
- ਸਿਰੀ ੧, ੨੯, ੨:੩ (24) 


ਹੋਰ ਰੂਪ: 
2੩੨ 
ਕਾਮੈ - 
“ਰੂਪੈ ਕਾਮੈ ਦੋਸਤੀ ਭੁਖੈ ਸਾਦੇ ਗੰਢੁ । ” (ਕਾਮ ਦਾ “ਰੂਪ” ਨਾਲ ਸਬੰਧ ਹੈ) 


- ਮਲਾ ੧, ਵਾਰ ੨੩ਸ, ੧, ੧:੧ (1288) 
(2) ਕਾਮਨਾ, ਡ੍ਰਿਸਨਾ 
“ਲੋਚਨ ਸੁਮਹਿ ਬੁਧਿ ਬਲ ਨਾਠੀ ਤਾ ਕਾਮੁ ਪਾਵਸਿ ਮਾਧਾਣੀ। ? 
- ਸਿਰੀ ਜੈਦੇ, ੧, ੪:੨ (93) 
(3) ਇਛਾ, ਮਨੋ ਭਾਵਨਾ 
“ਪੂਰਨ ਹੋਇ ਤੁਮਾਰਾ ਕਾਮੁ। ” 
- ਗਉਂ ੫, ੭੩, ੧:੨ (176) 
(4) ਕੰਮ 
“ਕਾਮੁ ਕਰੀ ਜੇ ਠਾਕੁਰ ਭਾਵਾ। ” 
- ਗਉ ੫, ੧੪੯, ੨:੧ (212) 
“ਸਾਜਨ ਸੰਤ ਕਰਹੁ ਇਹੁ ਕਾਮੁ । ? 
- ਗਉਂ ੫. ਸੁਖ ੨੦, ੫:੧ (290) 
“ਤਨੁ ਬਿਨਸੈ ਜਮ ਸਿਉ ਪਰੈ ਕਾਮੁ। ” ਜਮਾਂ ਦੇ ਕੰਮ ਭਾਵ ਵਸ ਪੈਂਦਾ ਹੈ) 
- ਬਸੰ ੯, ੪, ੧":੨ (1186) 
“ਤਿਸੁ ਜਾਤਿ ਨ ਜਨਮੁ ਨ ਜੋਨਿ ਕਾਮੁ। ?” (ਜੋਨੀਆਂ ਨਾਲ ਕੰਮ/ਵਾਹ ਪੈਦੀ ਹੈ) 
- ਬਸੰ ਰਵਿ, ੧, ੪:੪ (1196) 





1157 


ਦੀਪਕ ਰਾਗ ਦੀਆਂ ਪੰਜ ਰਾਗਨੀਆਂ ਵਿਚੋ ਇਕ, ਇਹ ਰਾਗਨੀਆਂ ਹਨ: ਕਛੇਲੀ, 
ਪਟਮੰਜਰੀ, ਟੋਡੀ ਕਾਮੋਦੀ, ਗੂਜਰੀ 
“ਕਾਮੋਦੀ ਅਉ ਗੂਜਰੀ ਸੰਗਿ ਦੀਪਕ ਕੇ ਥਾਪਿ। ” 


- ਰਾਗ ੧:੩੬ (1430) 


“ਕਾਯਉ ਦੇਵਾ ਕਾਇਅਉ ਦੇਵਲ ਕਾਇਅਉ ਜੰਗਮ ਜਾਤੀ। ”” 
- ਧਨਾ ਪੀਪਾ, ੧, ੧:੧ (695) 


- ਸਸ ੫, ੫੨੯੧ (1358) 


“ਕਾਂਯਾਂ ਲਾਹਣਿ ਆਪੁ ਮਦੁ ਅੰਮ੍ਰਿਤ ਤਿਸ ਕੀ ਧਾਰ।” 
- ਬਿਹਾ ੪, ਵਾਰ ੧੨ਸ, ਸਰ ੩:੧ (553) 


(1) ਫਾ.; ਸੰ.) ਕੰਮ 
“ਜੋ ਤੁਧੁ ਭਾਵੈ ਸਾਈ ਭਲੀ ਕਾਰ । ”” 
- ਜਪੁ ੧, ੧੬:੨੪ (3) 
(2) ਅ. - ਕਾਲਾ ਰੰਗ/ਰੋਗਨ) ਕਾਲਾ 
“ਮਨਮੁਖ ਹੀਅਰਾ ਅਤਿ ਕਠੋਰੁ ਹੈ ਤਿਨ ਅੰਤਰਿ ਕਾਰ ਕਰੀਠਾ। ” (ਕਾਲਾ ਸਿਆਹ, 
ਬਹੁਤ ਕਾਲਾ) 
- ਗਉ ੪, ੬੧, ੩:੧ (171) 
(3) ਕਰਨ ਯੋਗ ਕੰਮ 
“ਜਿਸ ਦਾ ਪਿੰਡੁ ਪਰਾਣ ਹੈ ਤਿਸ ਕੀ ਸਿਰਿ ਕਾਰ। ? 
- ਗਉ ੩, ਅਸ ੯, ੩:੧ (233) 
“ਏਕੋ ਅਮਰੁ ਏਕਾ ਪਾਤਿਸਾਹੀ ਜੁਗੁ ਜੁਗੁ ਸਿਰਿ ਕਾਰ ਬਣਾਈ ਹੇ। ? 
- ਮਾਰੂ ੩, ਸੋਲਾ ੩, ੧:੩ (1046) 
(4) ਸੇਵਾ (ਭਾਵ) 
“ਜੀਵਦਿਆ ਲਾਹਾ ਮਿਲੈ ਗੁਰ ਕਾਰ ਕਮਾਵੈ । ? 
- ਆਸਾ ੧, ਅਸ ੧੯, ੫੧ (421) 
“ਸਚੀ ਤੇਰੀ ਕਾਰ ਦੇਹਿ ਦਇਆਲੁ ਤੂੰ। (ਸੇਵਾ) 
- ਆਸਾ ੧, ਅਸ ੨੧, ੨੯੧ (422) 
“ਕਮਾਵਾ ਤਿਨ ਕੀ ਕਾਰ ਸਰੀਰੁ ਪਵਿਤੁ ਹੋਇ। ”? 
- ਗੂਜ ੫, ਵਾਰ ੩੫ (518) 
(5) ਰਚਨਾ, ਸਿਸ਼ਟੀ 
“ਨਾਨਕ ਕਾਰ ਨ ਕਥਨੀ ਜਾਇ। ? 
- ਆਸਾ ੧, ਵਾਰ ੨ਸ, ੧, ੨੧੮ (463) 


(6) ਲਕੀਰ 





1158 


“ਦੇ ਕੈ ਚਉਕਾ ਕਢੀ ਕਾਰ।” 
- ਆਸਾ ੧, ਵਾਰ ੧੬ਸ, ੧, ੨੧੫ (472) 


<<= (ਫਾ.) ਕੰਮ ਕਰਨ ਦੀ ਸੌੱਪਣਾ, ਅਹਿਲਦਾਰੀ, ਕੰਮ ਕਰਨ ਦਾ ਅਧਿਕਾਰ 
“ਹਰਿ ਨਾਮੁ ਹਮਾਰਾ ਵਣਜੁ ਹਰਿ ਨਾਮੁ ਵਾਪਾਰੁ ਹਰਿ ਨਾਮੈ ਕੀ ਹਮ ਕੰਉ ਸਤਿਗੁਰਿ 
ਕਾਰਕੁਨੀ ਦੀਈ। ” 
- ਵਡ ੪, ਵਾਰ ੧੭:੩ (593) 


- ਆਸਾ ਕਬ, ੩੬, ੪:੧ (484) 


“ਕਾਰਜ ਸਭਿ ਸਵਾਰੀਅਹਿ ਗੁਰ ਕੀ ਚਰਣੀ ਲਾਗੁ । ” 
- ਸਿਰੀ ੫, ੮੫, ੨੨ (47) 
ਹੋਰ ਰੂਪ: 
ਕਾਰਜਿ - 
“ਹਰਿ ਨਾਮੁ ਰਿਦੈ ਨ ਵਸਈ ਕਾਰਜਿ ਕਿਤੈ ਨ ਲੇਖਿ। ? 
- ਸਿਰੀ ੫, ੮੫, ੧:੩ (47) 
“ਜਿਤੁ ਕਾਰਜਿ ਸਤੁ ਸੰਤੋਖੁ ਦਇਆ ਧਰਮੁ ਹੈ ਗੁਰਮੁਖਿ ਬੂਝੈ ਕੋਈ। ” (ਕੰਮ, ਇਥੇ 
ਭਾਵ ਹੈ ਵਿਆਹ) 
- ਆਸਾ ੧, ੧੦, ੩੨ (351) 
“ਕਰਿ ਅਨਰਥ ਦਰਬੁ ਸੰਚਿਆ ਸੋ ਕਾਰਜਿ ਕੇਤੁ। ” (ਕਿਸ ਅਰਥ) 
- ਜੈਤ ੫, ਵਾਰ ੪:੩ (706) 


ਕਾਰਜੁ - 
“ਮਿਹਰ ਕਰੇ ਜਿਸੁ ਮਿਹਰਵਾਨੁ ਤਾਂ ਕਾਰਜੁ ਆਵੈ ਰਾਸਿ। ” 
- ਸਿਰੀ ੫, ੭੭, ੩੩ (44) 
“ਅਪਣਾ ਕਾਰਜੁ ਆਪਿ ਸਵਾਰੇ ਆਪੇ ਧਾਰਨ ਧਾਰੇ। (ਵਿਆਹ, ਸੰਜੋਗ, ਮਿਲਾਪ) 
- ਆਸਾ ੫, ਛੰਤ ੧, ੨੧੫ (452) 
“ਭਗਤਾ ਕਾ ਕਾਰਜੁ ਹਰਿ ਅਨੰਦੁ ਹੈ ਅਨਦਿਨੁ ਹਰਿ ਗੁਣ ਗਾਈ। ” (ਕੰਮ, ਰੁਝੇਵਾਂ) 
- ਸੋਰ ੩, ੩, ੧:੨ (600) 
“ਕਾਰਜੁ ਸਾਢੇ ਤੀਨਿ ਹਥ ਘਨੀ ਤ ਪਉਨੇ ਚਾਰਿ। ” (ਮਤਲਬ, ਕੰਮ) 
- ਸਲੋ ਕਬ, ੨੧੮:੨ (1376) 


(1) ਸਬਬ, ਜਿਸ ਕਰਕੇ ਕਾਰਜ ਹੋਵੇ, ਕਾਰਨ 
“ਕਰਣ ਕਾਰਣ ਸਮਰਥੁ ਹੈ ਕਹੁ ਨਾਨਕ ਬੀਚਾਰਿ।  (ਸ਼ਿਸ਼ਟੀ ਦੀ ਰਚਨਾ ਦੇ ਕਰਨ 
ਵਾਲਾ ਸਬਬ) 

- ਮਾਝ ੧, ਵਾਰ ੨੩ਸ, ੨, ੨:੩ (148) 
“ਸਭਿ ਕਾਰਣ ਕਰਤਾ ਕਰੇ ਘਟ ਅਉਘਟ ਘਟ ਥਾਪਿ। ” 

- ਸਾਰ ੪, ਵਾਰ ੬ਸ, ੧, ੨:੪ (1239) 
ਹੋਰ ਰੂਪ: 





11 ਤੀ 


- ਗਾਥਾ ੫, ੨੩੧੨ (1361) 


“ਬਲਵੰਤ ਬਲਾਤ ਕਾਰਣਹ। ” (ਕਾਰਨ ਸਦਕਾ) 

- ਸਸ ੫, ੬੩੧੨ (1359) 
ਕਾਰਣ ਕਰਣ - 
“ਕਾਰਣ ਕਰਣ ਸਮਰਥ ਸਿਰੀਧਰ ਰਾਖਿ ਲੇਹੁ ਨਾਨਕ ਕੇ ਸੁਆਮੀ। ” (ਕਾਰਨ 
ਸਿਰਜਨ ਦੇ ਸਮਰਥ) 

- ਸਮੁ ੫, ੧੭ (1387) 


(1) ਸਦਕਾ, ਕਾਰਨ 
“ਉਣੇ ਭਰੇ ਭਰੇ ਭਰਿ ਊਣੇ ਏਹਿ ਚਲਤ ਸੁਆਮੀ ਕੇ ਕਾਰਣਾ। ” 
- ਮਾਰੂ ੫, ਸੋਲਾ ੬, ੫:੩ (1077) 
(2) ਕਾਰਨ, ਸਬਬ 
“ਪਆਲਾ ਤੇ ਨਿਵਾਰਣਾ ਜਮ ਕਾਰਣਾ। ” (ਜੋ ਜਮ/ਮੌਤ ਦਾ ਕਾਰਨ ਹੈ) 
- ਧਨਾ ਨਾਮ, ੪, ੩੬ (694) 


- ਜਪੁ ੧, ੨੪੨੭ (5) 
“ਜਿਸੁ ਕਾਰਣਿ ਤਨੁ ਧਾਰਿਆ ਸੋ ਪ੍ਰਭੁ ਡਿਠਾ ਨਾਲਿ। ? 
- ਸਿਰੀ ੫, ੮੭, ੨੧ (48) 


“ਰੋਟੀਆਂ ਕਾਰਣਿ ਪੂਰਹਿ ਤਾਲ। ” 


- ਆਸਾ ੧, ਵਾਰ ਪਸ, ੧, ੨:੫ (465) 
(2) ਸਦਕਾ, ਕਾਰਨ 
“ਕੀਤੇ ਕਾਰਣਿ ਪਾਕੜੀ ਕਾਲੂ ਨ ਟਲੈ ਸਿਰਾਹੁ। ? 
- ਸਿਰੀ ੧, ੪, ੧੩ (55) 


“ਆਪੇ ਕਾਰਣੁ ਕਰਤਾ ਕਰੇ ਸਿਸਟਿ ਦੇਖੈ ਆਪਿ ਉਪਾਇ। ”? 
- ਸਿਰੀ ੩, ੬੦, ੧:੧ (37) 
“ਇਹੁ ਕਾਰਣੁ ਕਰਤਾ ਕਰੇ ਜੋਤੀ ਜੋਤਿ ਸਮਾਇ। ” (ਭਾਵ ਕਾਰਜ/ਕੰਮ) 
- ਗੂਜ ੩, ੫, ੪:੨ (491) 
“ਤੂੰ ਜਾਨੁ ਗਿਆਨੀ ਅੰਤਰਜਾਮੀ ਆਪੇ ਕਾਰਣੁ ਕੀਨਾ। ” (ਕਾਰਨ/ਸਬਬ ਸਿਸਟੀ 
ਰਚਨਾ ਦਾ) 
- ਸੂਹੀ ੧, ਛੰਤ ੨, ੩:੫ (764) 
“ਸਾਹਿਬੁ ਸੋ ਸਾਲਾਹੀਐ ਜਿਨਿ ਕਾਰਣੁ ਕੀਆ। ? (ਭਾਵ ਸਿਸ਼ਟੀ ਰਚੀ) 
- ਸੂਹੀ ੧, ਛੰਤ ੫, ੨:੧ (766) 
(2) ਢੋ (ਢੁਕਾਉਣਾ), ਅਵਸਰ (ਬਣਾਉਣਾ) 
“ਨਾਨਕ ਕਾਰਣੁ ਕਰਤੇ ਵਸਿ ਹੈ ਗੁਰਮੁਖਿ ਬੂਝੈ ਕੋਇ। ” 





1160 


- ਸਿਰੀ ੪, ਵਾਰ ੧੮ਸ, ੩, ੧:੪ (90) 
(3) ਕਾਰਜ ਦਾ ਸਾਧਨ 
“ਕਾਰਣੁ ਕਰਤੇ ਵਸਿ ਹੈ ਜਿਨਿ ਕਲ ਰਖੀ ਧਾਰਿ। ” 
- ਸਸ ੧, ੨:੪ (1353) 


“ਕਬੀਰ ਚਾਵਲ ਕਾਰਣੇ ਤੁਖ ਕਉ ਮੁਹਲੀ ਲਾਇ। ”” 
- ਰਾਮ ੫, ਵਾਰ ੨੦ਸ, ੫. ੨੧ (965) 
ਹੋਰ ਰੂਪ: 
ਕਾਰਣੈ - 
“ਪ੍ਰੇਮ ਭਗਤਿ ਕੈ ਕਾਰਣੈ ਕਹੁ ਰਵਿਦਾਸ ਚਮਾਰ। ” 
- ਗਉ ਰਵਿ, ੧, ੩:੨ (346) 


“ਸਭਿ ਤੇਰੇ ਚੋਜ ਵਿਡਾਣਾ ਸਭੁ ਤੇਰਾ ਕਾਰਣੋ। ” 
- ਰਾਮ ੫, ਵਾਰ ੧੩੦੮ (963) 


“ਲਾਲਚੁ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨ ਸੁਝੈ । ” 
`___``- ਸਿਰੀ ਬੇਣੀ, ੧, ੫:੨ (93) 

“ਮਾਇਆ ਕਾਰਨ ਬਿਦਿਆ ਬੇਚਹੁ ਜਨਮੁ ਅਬਿਰਥਾ ਜਾਈ। ” 

- ਮਾਰੂ ਕਬ, ੧, ੩:੨ (1103) 
(2) ਸਬਬ 
“ਵਾ ਕੈ ਹਾਥਿ ਸਮਰਥ ਤੇ ਕਾਰਨ ਕਰਨੈ ਜੋਗ। ”” 

- ਗਉਂ ੫, ਬਾਅ ੨੬:੭ (255) 
“ਕਾਰਨ ਕਵਨ ਅਬੋਲ। (ਕਿਸ ਸਬਬ, ਸਦਕਾ) 

- ਧਨਾ ਰਵਿ, ੧, ੧":੨ (694) 


ਕਾਰਨ ਕਰਨਾ - ਸਬਬ ਬਣਾਨ ਵਾਲਾ, ਸ਼ਿਸਟ ਰਚਨ ਵਾਲਾ 
“ਸਿਮਰਿ ਸਿਮਰਿ ਹਰਿ ਕਾਰਨ ਕਰਨਾ। ”” 
- ਗਉ ੫. ਸੁਖ ੧, ੮:੬ (263) 
“ਕਾਰਨ ਕਰਨਾ ਧਾਰਨ ਧਰਨਾ ਏਕੈ ਏਕੈ ਸੋਹਿਨਾ।  (ਕਾਰਨ/ਸਿਰਜਨ) 
- ਆਸਾ ੫. ੧੪੪, ੨੯੧ (407) 


“ਖਿਨ ਮਹਿ ਥਾਪਿ ਉਥਾਪੇ ਕੁਦਰਤਿ ਸਭਿ ਕਰਤੇ ਕੇ ਕਾਰਨਾ। ” 
- ਰਾਮ ੫. ੫, ੨੯੧ (915) 


“ਦੇਕ ਬਸਤੁ ਕਾਰਨਿ ਬਿਖੋਟਿ ਗਵਾਵੈ । ”” 
- ਗਉ ੫. ਸੁਖ ੫, ੧੨ (268) 





1161 


“ਭੁਗਤਿ” ਮੁਕਤਿ ਕਾ ਕਾਰਨੁ ਸੁਆਮੀ ਮੂੜ ਤਾਹਿ ਬਿਸਰਾਵੈ । ” 
- ਗਉਂ ੯, ੩, ੨:੧ (219) 
“ਕਬੀਰ ਕਾਰਨੁ ਬਪੁਰਾ ਕਿਆ ਕਰੈ ਜਉ ਰਾਮੁ ਨ ਕਰੈ ਸਹਾਇ। ” (ਭਾਵ ਉਦਮ) 
- ਸਲੋ ਕਬ, ੯੭੧ (1369) 
“ਕਬੀਰ ਕਾਰਨੁ ਸੋ ਭਇਓ ਜੋ ਕੀਨੋ ਕਰਤਾਰਿ। ” (ਵਸੀਲਾ, ਸਾਧਨ, ਸਬਬ) 
- ਸਲੋ ਕਬ, ੧੩੩੧ (1371) 


“ਲਾਹਾ ਮਾਇਆ ਕਾਰਨੇ ਦਹ ਦਿਸਿ ਢੂਢਨ ਜਾਇ। ” 

- ਗਉਂ ੫. ਬਾਅ ੫੨੩ (261) 
“ਹਉ ਬਲਿ ਬਲਿ ਜਾਉ ਰਮਈਆ ਕਾਰਨੇ। ” (ਉਤੋ') 

- ਧਨਾ ਰਵਿ, ੧, ੨:੧ (694) 
ਹੋਰ ਰੂਪ: 
ਕਾਰਨੈ - 
“ਨ੍ਰਿਪ ਕੰਨਿਆ ਕੇ ਕਾਰਨੈ ਇਕੁ ਭਇਆ ਭੇਖਧਾਰੀ। ? 

- ਬਿਲਾ ਸਧ, ੧, ੧:੧ (858) 


“ਕਬੀਰ ਕਾਇਆ ਕਾਚੀ ਕਾਰਵੀ ਕੇਵਲ ਕਾਚੀ ਧਾਤੁ । ”” 
- ਸਲੋ ਕਬ, ੨੨੨੧੧ (1376) 


(1) ਕੰਮ, ਹੋਰ ਵੇਖੋ “ਕਾਰੀ? 
“ਜਨ ਨਾਨਕ ਹਰਿ ਕੀ ਲਾਗਾ ਕਾਰਾ। ” 
- ਗਉ ੫, ੧੪੯, ੪:੨ (212) 
“ਇਕੋ ਹੁਕਮ ਵਰਤਦਾ ਏਕਾ ਸਿਰਿ ਕਾਰਾ। ” 
-ਆਸਾ ੩ ਅਸ, ੨੭, ੫੧੨ (425) 


“ਪੁਰਿ ਕਰਿ ਕਾਇਆ ਕਪੜੁ ਪਹਿਰਾ ਧੋਵਾ ਸਦਾ ਕਾਰਿ। ” (ਕੰਮ ਕਰਕੇ) 
- ਮਾਝ ੧, ਵਾਰ ੪ਸ, ੧, ੧:੩ (139) 
(2) ਕਾਲਾ 
“ਬੋਲਹਿ ਕੂਰੁ ਸਾਕਤ ਮੁਖੁ ਕਾਰਾ। ” 
- ਗਉਂ ੫, ਅਸ ੭, ੪:੨ (239) 
(3) ਲੀਕਾਂ, ਭਾਵ ਬੰਨੀਆਂ, ਹੋਰ ਵੇਖੋ “ਕਾਰੀ? 
“ਰੁਪੇ ਕੀਆ ਕਾਰਾ ਬਹੁਤੁ ਬਿਸਥਾਰ। ” 
- ਬਸੰ ੩, ੩, ੧:੨ (1169) 


““ਗੋਬਰੁ ਜੂਠਾ ਚਉਕਾ ਜੂਠਾ ਜੂਠੀ ਦੀਨੀ ਕਾਰਾ। ” 


- ਬਸੰ ਕਬ, ੭, ੪:੨ (1195) 





1162 


“ਸਚੁ ਸੰਜਮੁ ਕਰਣੀ ਕਾਰਾਂ ਨਾਵਣੁ ਨਾਉ ਜਪੇਹੀ। ? 
- ਸਿਰੀ ੪, ਵਾਰ ੨੦ਸ, ੧, ੧:੩ (91) 


(1) ਕੰਮ, ਵੇਖੋ “ਕਾਰਾ? (1) 
“ਝੜਿ ਝੜਿ ਪਵਦੇ ਕਚੇ ਬਿਰਹੀ ਜਿਨਾ ਕਾਰਿ ਨ ਆਈ। ” (ਕੰਮ ਭਾਵ ਪ੍ਰੇਮ ਦੀ 
ਜਾਂਚ ਨਹੀ' ਆਈ) 
- ਸਲੋ ੫, ੧੨ (1424) 
(2) ਲਾਭਦਾਇਕ 
“ਗੁਰ ਕੀ ਮਤਿ ਜੀਇ ਆਈ ਕਾਰਿ।” 
- ਗਉ ੧, ਅਸ, ੧, ੧:੪ (220) 


“ਕਾਰੀ ਕਢੀ ਕਿਆ ਥੀਐ ਜਾ ਚਾਰੇ ਬੈਠੀਆਂ ਨਾਲਿ। ” 
- ਸਿਰੀ ੪, ਵਾਰ ੨੦ਸ, ੧, ੧੨ (91) 
(2) ਕੰਮ, ਆਹਰ 
“ਹਰਿ ਕੀਰਤਨੁ ਗਾਵਹੁ ਦਿਨੁ ਰਾਤੀ ਸਫਲ ਏਹਾ ਹੈ ਕਾਰੀ ਜੀਉ।” 
- ਮਾਝ ੫, ੪੬, ੩:੩ (108) 
“ਬਹੂ ਜਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸਹ। ”' (ਬਲਵੰਤਾਂ ਵਾਲੇ 
ਕੰਮ ਕਰਨ ਵਾਲਾ) 
- ਸਸ ੫, ੭੧੧ (1354) 
(3) ਕਾਲੀ 
“ਕਾਜਰ ਕੋਠ ਮਹਿ ਭਈ ਨ ਕਾਰੀ ਨਿਰਮਲ ਬਰਨੁ ਬਨਿਓ ਰੀ। ”” 
- ਆਸਾ ੫. ੫੧, ੩:੧ (384) 


ਹੋਰ ਰੂਪ: 
ਕਾਰੀਆ - 
“ਰੈਣਿ ਅੰਧਾਰੀ ਕਾਰੀਆ ਕਵਨ ਜੁਗਤਿ ਜਿਤੁ ਭੋਰੈ । ? 
- ਗਉਂ ੫, ੧੫੦", ੧:੨ (212) 


- ਗਉ, ਕਬ, ੬੫, ੧":੧ (338) 


- ਬਿਹਾ ੪, ਵਾਰ ੧੫ਸ, ੩, ੨:੧ (554) 
(5) ਕੰਮ ਕਰਨ ਵਾਲੇ, ਕਾਰਜਸ਼ੀਲ ਅਨਸਰ, ਕਾਰਿੰਦੇ 
“ਸਤੁ ਸੰਤੋਖੁ ਨਗਰ ਮਹਿ ਕਾਰੀ। ? 

- ਮਾਰੂ ੧, ਸੋਲਾ ੧੬, ੧੬:੧ (1037) 

(ਕੋਸ਼ ਨੇ ਇਸ ਦੇ ਅਰਥ ਸ਼ੇਸ਼ਟ ਅਸਰ ਕਰਨ ਵਾਲਾ ਕੀਤਾ ਹੈ) 
(6) (ਸੰ) ਕਰਨ ਵਾਲਾ 
“ਗੁਰ ਸੇਵਾ ਤੇ ਸਦਾ ਸੁਖੁ ਪਾਇਆ ਅੰਤਰਿ ਸਬਦੁ ਰਵਿਆ ਗੁਣਕਾਰੀ। ” (ਗੁਣ 
ਕਰਨ-ਵਾਲਾ, ਭਾਵ ਲਾਭਦਾਇਕ) 





1163 


- ਰਾਮ ੧, ਅਸ ੯, ੧੪:੧ (908) 


(1) ਕਾਲੇ ਵੇਖੋ “ਕਾਰੀ? (3) 
(2) ਕੰਮ, ਲਾਭ 
“ਜਬ ਅਜਰਾਈਲੁ ਬਸਤਨੀ ਤਬ ਚਿ ਕਾਰੇ ਬਿਦਾਇ। ”” 
- ਤਿਲੰ ੫, ੧, ੩:੨ (723) 
(3) ਕੀਤੇ, ਪੈਦਾ ਕੀਤੇ 
“ਆਪਿ ਦਇਆਲੁ ਦਇਆ ਦਾਨੁ ਦੇਵੈ ਵਿਚਿ ਪਾਥਰ ਕੀਰੇ ਕਾਰੇ । ” 
- ਨਟ ੪, ਅਸ ੪, ੩:੨ (982) 


“ਜਿਨੀ ਨਾਮੁ ਵਿਸਾਰਿਆ ਦੂਜੀ ਕਾਰੈ ਲਗਿ। ” 
- ਸਿਰੀ ੧, ੧੪, ੨:੧ (19) 


“ਰੂਪੁ ਨ ਜਾਣੈ ਸੋਹਣੀਐ ਹੁਕਮਿ ਬਧੀ ਸਿਰਿ ਕਾਰੋ। ” 
- ਵਡ ੧, ਅਲਹ ੩, ੪:੩ (580) 
(2) ਕਾਲਾ 
“ਨਿਰਮਲ ਭਏ ਉਜਲ ਜਸੁ ਗਾਵਤ ਬਹੁਰਿ ਨ ਹੋਵਤ ਕਾਰੋ । ” 
੍‌੍ - ਸਾਰ ੫, ੧੧੦, ੧੧ (1225) 


“ਕਾਰਾ ਤੁਝੈ ਨ ਬਿਆਪਈ ਨਾਨਕ ਮਿਟੈ ਉਪਾਧਿ। ”” 
- ਗਉਂ ੫, ਬਾਅ ੨੫ਸ:੨ (255) 


“ਜਿਨਾ ਸਤਿਗੁਰੁ ਪੁਰਖੁ ਨ ਭੇਟਿਓ ਸੇ ਭਾਗਹੀਣ ਵਸਿ ਕਾਲ। ”” 
- ਸਿਰੀ ੪, ੬੬, ੩:੧ (40) 
“ਖਾਵੈ ਭੋਗੇ ਸੁਣਿ ਸੁਣਿ ਦੇਖੈ ਪਹਿਰਿ ਦਿਖਾਵੈ ਕਾਲ ਘਰੇ। ” (ਕਾਲ ਦੇ ਘਰ, ਭਾਵ 
ਸੰਸਾਰ) 
- ਮਾਰੂ ੧, ਅਸ ੮, ੫:੧ (1014) 


- ਭੈਰ ਕਬ, ੧੧, ੧:੩ (1159) 


““ਜਾਂਮਣੁ ਮਰਣਾ ਦੀਸੈ ਸਿਰਿ ਊਭੌ ਖੁਧਿਆ ਨਿਦਾ ਕਾਲੰ। ” 
- ਮਲਾ ੧, ਅਸ ੪, ੮:੩ (1275) 


ਕਾਲਹਿ - 
“ਜੋ ਦੀਸੈ ਸੋ ਕਾਲਹਿ ਖਰਨਾ। ? (ਕਾਲ ਨੇ, ਮੌਤ ਨੇ) 
- ਸੂਹੀ ੫, ਅਸ ੧੪, ੨੧੨ (740) 
“ਨਾਨਕ ਭਾਗੁ ਹੋਵੈ ਜਿਸੁ ਮਸਤਕਿ ਕਾਲਹਿ ਮਾਰਿ ਬਿਦਾਰੇ । ” 
- ਬਿਲਾ ੩, ੧, ੪:੩ (797) 





€) 


1164 


(3) ਸਮੇਂ 
“ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ । 

- ਗਉ ੧ ਅਸ ੧੮, ੩:੨ (229) 
“ਅੰਤਿ ਕਾਲ ਪ੍ਰਭ ਭਏ ਸਹਾਈ ਇਤ ਉਤ ਰਾਖਨਹਾਰੇ । ? 

- ਆਸਾ ੫. ੪੫, ੪੧੧ (382) 

(4) ਕਾਲੇ 
“ਸਹੀ ਸਲਾਮਤਿ ਮਿਲਿ ਘਰਿ ਆਏ ਨਿੰਦਕ ਕੇ ਮੁਖੁ ਹੋਏ ਕਾਲਾ। ”” 

- ਬਿਲਾ ੫, ੧੧੩, ੨:੧ (827) 
(5) ਜਨਮ ਸਮਾਂ, ਜਨਮ (ਕੇਵਲ ਮਹਾਨਕੋਸ਼) ਬਾਕੀਆਂ ਨੇ ਇਸ ਦੇ ਅਰਥ “ਮੋਤ? 
ਹੀ ਕੀਤੇ ਹਨ ਤੇ “ਬਿਕਾਲ” ਦੇ ਅਰਥ ਜਨਮ ਕੀਤੇ ਹਨ) 
“ਕਾਲ ਬਿਕਾਲ ਸਬਦਿ ਭਏ ਨਾਸ । ” 

- ਬਿਲਾ ੧, ਅਸ ੨, ੭:੪ (832) 


- ਪੁਭਾ ੫, ਅਸ ੨, ੨:੪ (1348) 


ਕਾਲੰਕਾ ---- ਰਾਗ ਦੀਪਕ ਦੇ ਅੱਠ ਪੁੱਤਰਾਂ ਵਿਚੋ - ਇਕ ਇਹ ਹਨ: ਕਾਲੰਕਾ, ਕੁੰਤਲ, ਰਾਮਾ, 


ਕਮਲ, ਕੁਸਮ, ਚੰਪਕ, ਗਉਰਾ, ਕਾਨਰਾ, ਕਲਾਨਾ। ”” 
“ਕਾਲੰਕਾ ਕੁਤਲ ਅਉ ਰਾਮਾ। ”” 
- ਰਾਗ ੧:੩੭ (1430) 


(1) ਸਿਆਹੀ, ਕਲਿਤਨ 
“ਕਲਿ ਕਾਲਖ ਅੰਧਿਆਰੀਆ। ”? 
- ਗਉ ੫, ੧੪੦, ੧:੧ (210) 
(2) ਮਲੀਨਤਾ, ਮੈਲ 
“ਸਭਾ ਕਾਲਖ ਦਾਗਾ ਦਾਗ। ” 
- ਧਨਾ ੧, ੫, ੩:੨ (662) 


ਹੋਰ ਰੂਪ: 


ਕਾਲਖਾ - 
“ਮੋਹੁ ਮਾਇਆ ਵੇ ਸਭ ਕਾਲਖਾ ਇਨਿ ਮਨਮੁਖਿ ਮੂੜਿ ਸਜੁਤਿਆ। ” 
- ਸੂਹੀ ੪, ਛੱਤ ੬, ੧:੩ (776) 


- ਆਸਾ ੪, ੫੬, ੩੧ (366) 


- ਗਉਂ ੫, ੧੧੦, 1:੨ (188) 


ਕਾਲਗੂਸ ---- ਕਾਲ ਗ੍ਰਸਤ, ਕਾਲ ਦਾ ਪਕੜਿਆ ਹੋਇਆ 


“ਕਹਤੁ ਕਬੀਰ ਸੁਨਹੁ ਰੇ ਪ੍ਰਾਨੀ ਪਰੇ ਕਾਲਗੂਸ ਕੂਆ। ”” 





1165 


- ਸੋਰ ਕਬ, ੨, ੪੯੧ (654) 
ਹੋਰ ਰੂਪ: 
ਕਾਲਗੂਸਤ - 
“ਕਾਲਗੁਸਤ ਸਭ ਲੋਗ ਸਿਆਨੇ ਉਠਿ ਪੰਡਿਤ ਪੈ ਚਲੇ ਨਿਰਾਸਾ। ” 

- ਸੋਰ ਕਬ, ੩, ੧੨ (654) 


ਕਾਲਜਮੁਨ --- ਇਕ ਦੈਤ ਜੋ ਸੀ ਕ੍ਰਿਸ਼ਨ ਜੀ ਨੇ ਮਾਰਿਆ, ਗੋਪਾਲੀ ਅਪਸਰਾਂ ਦੀ ਕੁਖ ਤੋ` ਗਾਰਗਸ 
ਮੁਨੀ ਦਾ ਪੁੱਤਰ ਜੋ ਕਾਲੇ ਰੰਗ ਦਾ ਸੀ ਤੇ ਯੂਨਾਨ ਅਥਵਾ ਪਰਸੀਆਂ ਦਾ ਰਾਜਾ ਮੰਨਿਆ 
ਜਾਂਦਾ ਹੈ। 
“ਜਰਾਸੰਧਿ ਕਾਲਜਮੁਨ ਸੰਘਾਰੈ । ” 
- ਗਉ ੧, ਅਸ ੯, ੭:੧ (224) 


“ਪਿਤ ਸੁਤੋ ਸਗਲ ਕਾਲੜ਼ ਮਾਤਾ ਤੇਰੇ ਹੋਹਿ ਨ ਅੰਤਿ ਸਖਾਇਆ। ”? 
- ਸਿਰੀ ੧, ੨੬, ੧੨ (23) 


--- ਕਾਲ/ਜਮ ਦੀ ਫਾਹੀ 
“ਕਾਲਫਾਸ ਅਬਧ ਲਾਗੇ ਕਛੁ ਨ ਚਲੈ ਉਪਾਇ। ”” 
- ਆਸਾ ਰਵਿ, ੧, ੩:੨ (486) 


(ਫਾ.) ਕਲਬੂਤ, ਢਾਂਚਾ 
“ਕਾਲਬੂਤ ਕੀ ਹਸਤਨੀ ਮਨ ਬਉਰਾ ਰੇ ਚਲਤੁ ਰਚਿਓ ਜਗਦੀਸ । ”” 
- ਗਉ ਕਬ, ੫੭, ੧:੧ (335) 


-<<= ਜਿਸ ਦੇ ਮੁਖ ਤੇ ਕਾਲਖ ਲਗੀ ਹੋਵੇ, ਕਲੰਕਿਤ 
“ਧਰਮ ਰਾਇ ਜਬ ਪਕਰਸਿ ਬਵਰੇ ਤਉ ਕਾਲਮੁਖਾ ਉਠਿ ਜਾਹੀ। ” 
- ਸਾਰ ੫, ੧੬, ੩੨ (1207) 


“ਇਹ ਨੀਸਾਨੀ ਸੁਨਹੁ ਤੁਮ ਭਾਈ ਜਿਉ ਕਾਲਰ ਭੀਤਿ ਗਿਰੀਐ। ” (ਕਲਰ ਦੀ 


ਕਧ) 


ਕਲਰ ਵਾਲੀ ਜ਼ਮੀਨ 
“ਕਾਲਰਿ ਬੀਜਸਿ ਦੁਰਮਤਿ ਐਸੀ ਨਿਗੁਰੇ ਕੀ ਨੀਸਾਣੀ। ? 

- ਮਲਾ ੧, ਅਸ ੪, ੬:੩ (1274) 
ਕਲਰ, ਸ਼ੋਰਾ 
“ਰਤਨ ਜਵੇਹਰ ਬਨਜਨਿ ਆਇਓ ਕਾਲਰੁ ਲਾਇ ਚਲਾਇਓ। ”” 

- ਮਾਰੂ ੫, ਅਸ ੧, ੨੨੧ (1017) 
“ਕਾਲਰੁ ਲਾਦਸਿ ਸਰੁ ਲਾਘਣਉ ਲਾਭੁ ਨ ਪੂੰਜੀ ਸਾਥਿ। ” 

- ਮਾਰੂ ੩, ਵਾਰ ੧੩ਸ, ੧, ੧:੨ (1090) 


“ਊਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ । ” 





1166 


- ਸੂਹੀ ੧, ੩, ੧:੧ (729) 


(1) ਕਾਲੇ/ਸਿਆਹ ਰੰਗ ਦਾ 
“'ਬਗਾ ਰਤਾ ਪੀਅਲਾ ਕਾਲਾ ਬੇਦਾ ਕਰੀ ਪੁਕਾਰ । ” 
- ਮਾਝ ੧, ਵਾਰ ੪ਸ, ੧, ੧:੪ (139) 
“ਨਿਤ ਚੁਗਲੀ ਕਰੇ ਅਣਹੋਦੀ ਪਰਾਈ ਮੁਹੁ ਕਢਿ ਨ ਸਕੈ ਓਸ ਦਾ ਕਾਲਾ 
ਭਇਆ। ” (ਭਾਵ ਕਲੰਕਤ) 
- ਗਉਂ ੩, ਵਾਰ ੧ਪ੫ਸ, ੪, ੧:੪ (308) 
“ਲੋਕਾ ਵਿਚ ਮੁਹੁ ਕਾਲਾ ਹੋਆ ਅੰਦਰਿ ਉਭੇ ਸਾਸ। ? (ਮੁਹਾਵਰਾ ਬੇਇਜਤੀ ਹੋਣੀ) 
- ਸੋਰ ੪, ਵਾਰ ੩ਸ, ੩, ੧:੬ (643) 
(2) ਕਾਲ, ਨਾਸ 
“ਸਿਵ ਪੁਰੀ ਕਾ ਹੋਇਗਾ ਕਾਲਾ। ”” 
- ਗਉਂ ੫, ਅਸ ੪, ੨:੩ (237) 
“ਧਰਨਿ ਪੜੈ ਤਿਸੁ ਲਗੈ ਨ ਕਾਲਾ। ” (ਕਾਲ/ਮੌਤ ਦਾ ਡਰ) 
- ਆਸਾ ੫, ੧੩, ੩੨ (374) 
(3) ਕਾਲ/ਅੰਨ ਦੀ ਘਾਟ ਦੇ ਸਮੇਂ 
“ਕਾਲਾ ਗੰਢੁ ਨਦੀਆ ਮੀਂਹ ਝੌਲ। ”” 
- ਮਾਝ ੧, ਵਾਰ ੧੨ਸ, ੧, ੨:੭ (143) 
(1) ਸਮੇ ਲਈ, ਕੁੱਝ ਸਮੇ' ਲਈ 
“ਜੀਵਣ ਮਰਣਾ ਜਾਇ ਕੈ ਏਥੈ ਖਾਜੈ ਕਾਲਿ। ” 
- ਸਿਰੀ ੧, ੩, ੨:੧ (15) 
“ਅੰਤਿ ਕਾਲਿ ਪਛੁਤਾਸੀ ਅੰਧੁਲੇ ਜਾ ਜਮਿ ਪਕੜਿ ਚਲਾਇਆ। ” (ਸਮੇ) 
- ਸਿਰੀ ੧, ਪਹ ੨, ੩:੩ (76) 
(2) ਕਾਲ/ਮੌਤ ਨੇ 
“ਬਿਨੁ ਨਾਂਵੈ ਬਾਧੀ ਸਭ ਕਾਲਿ। ”” 
- ਗਉ ੧, ੫, ੧":੨ (152) 
(3) ਕਲ, ਆਉਣ ਵਾਲਾ ਦਿਨ 
“ਆਜੁ ਕਾਲਿ ਫੁਨਿ ਤੋਹਿ ਗ੍ਸਿ ਹੈ ਸਮਝਿ ਰਾਖਉ ਚੀਤਿ। ”? 
- ਸੋਰ ੯, ੧, ੨:੧ (631) 


ਕਾਲਿਆ ---- ਕਾਲੇ ਰੰਗ ਵਾਲਿਆਂ 
“ਤੂੰ ਸੁਣਿ ਹਰਣਾ ਕਾਲਿਆ ਕੀ ਵਾੜੀਐ ਰਾਤਾ ਰਾਮ। ” 
- ਆਸਾ ੧, ਛੰਤ ੫, ੧:੧ (438) 


(1) ਪੰਜ ਫਨਾਂ ਵਾਲਾ ਇਕ ਨਾਗ ਜੋ ਜਮਨਾ ਦੇ ਛੰਬ ਵਿਚ ਰਹਿੰਦਾ ਸੀ ਤੇ ਜਿਸ ਨ ਸੁ 
ਕ੍ਰਿਸ਼ਨ ਜੀ ਨੇ ਵਸ ਕੀਤਾ ਸੀ ਤੇ ਛੰਬ ਨ ਛੱਡ ਸਮੁੰਦਰ ਵਿਚ ਜਾ ਵਸਨ ਲਈ ਕਿਹਾ। 
“ਜੀਅ ਉਪਾਇ ਜੁਗਤਿ ਹਥਿ ਕੀਨੀ ਕਾਲੀ ਨਥਿ ਕਿਆ ਵਡਾ ਭਇਆ। ” 

- ਆਸਾ ੧, 2, ੨੧ (350) 
(2) ਕਾਲੇ ਰੰਗ ਦੀ 
“ਕਾਲੀ ਕੋਇਲ ਤੂ ਕਿਤ ਗੁਨ ਕਾਲੀ । ” 


- ਸੂਹੀ ਫਰ, ੧, ੨੨੧ (794) 





1167 


ਹੋਰ ਰੂਪ:- 
ਕਾਲੀਆ- 
“ਮਨਹੁ ਕਸੁਧਾ ਕਾਲੀਆ ਬਾਹਰਿ ਚਿਟਵੀਆਹ। ” 
- ਸਿਰੀ ੪, ਵਾਰ ੭ਸ, ੧, ੨੨ (85) 


(3) ਜੁਆਨੀ, ਕਾਲੇ ਬਲਾਂ ਤੋ (ਭਾਵ) 
“ਸੁਰਤਿ ਗਈ ਕਾਲੀ ਹੂ ਧਉਲੇ ਕਿਸੈ ਨ ਭਾਂਵੈ ਰਖਿਓ ਘਰੇ। ” 


- ਮਾਰੂ ੧, ਅਸ ੮, ੮:੧ (1014) 
“ਫਰੀਦਾ ਕਾਲੀ ਧਉਲੀ ਸਾਹਿਬੁ ਸਦਾ ਹੈ ਜੇ ਕੋ ਚਿਤਿ ਕਰੇ। ” 
- ਸਲੋ ਫਰ ੧੩:੧ (1378) 
(4) ਮਨ ਕਰਕੇ ਮਾੜੇ ਫੁਰਨਿਆਂ (ਨੀਅਤ) ਵਾਲੀ 
“ਮਹਲ ਕੁਚਜੀ ਮੜਵੜੀ ਕਾਲੀ ਮਨਹੁ ਕਸੁਧ। ” 
- ਮਾਰੂ ੩, ਵਾਰ ਪਸ, ੧, ੧:੧ (1088) 


(1) ਕਾਲੇ ਰੰਗ ਦੀ, ਵੇਖੋ “ਕਾਲੀ (2) ਹਨੇਰੀ 
“ਰਾਤੀ ਹੋਵਨਿ ਕਾਲੀਆ ਸੁਪੇਦਾ ਸੇ ਵੰਨ। ” 
- ਸੂਹੀ ੩, ਵਾਰ ੧੩ਸ, ੧, ੨:੧ (789) 


(1) ਮੰਤ 
“ਸੁਣਿਐ ਪੋਹਿ ਨ ਸਕੈ ਕਾਲੂ। ”” 
- ਜਪੁ ੧, ੮2੪ (2) 

(2) ਘਾਟ, ਰਹਿਤ 
“ਸਚਿ ਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ। ”” 

- ਆਸਾ ੧, ਵਾਰ ੧੧ਸ, ੧, ੧:੧ (468) 
(3) ਸਮਾਂ 
“ਕਾਲੁ ਨਾਹੀ ਜੋਗੁ ਨਾਹੀ ਨਾਹੀ ਸਤ ਕਾ ਢਬੁ। ” (ਨਾ ਉਹ ਸਮਾਂ ਹੈ, ਨਾ ਜੋਗ ਹਰੀ 


“ਰਾਤੀ ਕਾਲੂ ਘਟੈ ਦਿਨਿ ਕਾਲੁ। ” (ਦਿਨ ਰਾਤ ਸਮਾਂ ਘਟਦਾ/ਬੀਤਦਾ ਹੈ) 
- ਮਲਾ ੧, ਵਾਰ ੨੦ਸ, ੧, ੧:੧ (1287) 
“ਲਾਖ ਅਹੇਰੀ ਏਕੁ ਜੀਉ ਕੇਤਾ ਬੰਚਉ ਕਾਲੂ। ” (ਕਿੰਨਾ ਸਮਾਂ/ਚਿਰ ਬਚ ਸਕਦਾ 
ਹੈ) 
- ਸਲੋ ਕਬ, ੫੩੦੨ (1367) 
(4) ਜਨਮ, ਕਾਲ (ਸਮੇ) ਵਿਚ ਆਉਣਾ 
“ਸਿਮਰੈ ਕਾਲੂ ਅਕਾਲ ਸੁਚਿ ਸੋਚਾ। ”? 
- ਮਾਰੂ ੫, ਸੋਲਾ ੮, ੭:੨ (1079) 
(5) ਕਲ, ਲੰਘ ਚੁਕਾ ਦਿਨ 
“ਛਿਨੁ ਛਿਨੁ ਕਰਿ ਗਇਓ ਕਾਲੂ ਤੈਸੇ ਜਾਤੁ ਆਜੁ ਹੈ। ”” 
- ਜੈਜਾ ੯, ੧, ੨:੩ (1352) 
ਸਿਆਹੀ, ਵੇਖੋ “ਕਾਲਖ” 
“ਜਾਕੀ ਵਿਸਟਿ ਅੰਮ੍ਰਿਤ ਧਾਰ ਕਾਲਖ ਖਨਿ ਉਤਾਰ ਤਿਮਰ ਅਗ੍ਰਾਨ ਜਾਹਿ ਦਰਸ 
ਦੁਆਰ। ” 





1168 


- ਸਵ ੨, ੨੧ (1391) 


ਕਾਲੁਨੇਮੁ ---- ਸੀ ਕ੍ਰਿਸ਼ਨ ਜੀ ਵਲੋ' ਮਾਰਿਆ ਗਿਆ ਇਕ ਦੈਤ 
“ਰਕਤਬੀਜੁ ਕਾਲਨੇਮੁ ਬਿਦਾਰੇ । ” 
- ਗਉ ੧, ਅਸ ੯, ੭੨ (224) 


(ਸੰ.) ਕਲੰਕੀ, ਕਾਲਖ ਵਾਲਾ, ਅਪਵਿੱਤਰ 
“ਮਹਾ ਬਿਖਮੁ ਜਮ ਪੰਥੁ ਦੁਹੇ ਲਾ ਕਾਲੂਖਤ ਮੋਹ ਅੰਧਿਆਰਾ। ” 
- ਆਸਾ ੪, ਛੰਤ ੯, ੪:੫ (443) 


€) 


ਕਲੰਕਤ, ਦਾਗੀ 
“ਜਿਉ ਕਾਜਰ ਭਰਿ ਮੰਦਰੁ ਰਾਖਿਓ ਜੋ ਪੈਸੈ ਕਾਲੂਖੀ ਰੇ। ” 
- ਦੇਵ ੫, ੩੭, ੧੧ (535) 


(ਅ.) ਫਿਰ ਜਾਣ ਵਾਲਾ, ਉਲਟਾ 
“ਕਾਲੂਬਿ ਅਕਲ ਮਨ ਗੋਰ ਨ ਮਾਨੀ। ” 
- ਮਲਾ ੧, ਵਾਰ ੨੭ਸ, ੧, ੨:੨ (1291) 


(1) ਸਿਆਹ, ਕਲੰਕਤ, ਭਰਿਸ਼ਟ 
“ਸਤਗੁਰ ਤੇ ਜੋ ਮੁਹ ਫੇਰਹਿ ਮਥੇ ਤਿਨ ਕਾਲੇ। ”” 
- ਸਿਰੀ ੩, ੪੨, ੩੯੧ (30) 
(2) ਕਾਲ ਭਾਵ ਮੌਤ ਦੇ 
“ਜਿਉ ਪੰਖੀ ਕਪੋਤਿ ਆਪੁ ਬਨਾਇਆ ਮੇਰੀ ਜਿੰਦੁੜੀਏ ਤਿਉ ਮਨਮੁਖ ਸਭਿ ਵਸਿ 
ਕਾਲੇ ਰਾਮ। ” 
- ਬਿਲਾ ੪, ਛੰਤ ੨, ੩:੨ (538) 
(3) ਕਾਲਾ/ਸਿਆਹ ਰੰਗ 
ਦਿਹੁ ਬਗਾ ਤਪੈ ਘਣਾ ਕਾਲਿਆ ਕਾਲੇ ਵੰਨ। ? 
- ਸੂਹੀ ੩, ਵਾਰ ੧੩ਸ, ੧, ੨:੨ (789) 
(4) ਮਾੜੇ, ਭੈੜੇ 
“ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ । ” 
- ਸਲੋ ਫਰ, ੬:੧ (1378) 


“ਪ੍ਰਭੂ ਤਿਆਗਿ ਆਨ ਜੋ ਚਾਹਤ ਤਾ ਕੈ ਮੁਖਿ ਲਾਗੇ ਕਾਲੇਖਾ। ” 
- ਸਾਰ ੫, ੮੮, ੧੨ (1221) 


(1) ਕਾਲ/ਮੌਤ ਦੇ 
“ਹੁਕਮੀ ਕਾਲੈ ਵਸਿ ਹੈ ਹੁਕਮੀ ਸਾਚਿ ਸਮਾਹਿ। ”” 
- ਸਿਰੀ ੧, ਅਸ ੪, ੮੨ (55) 
“ਜੰਮਣੁ ਮਰਣਾ ਮਿਟਿ ਗਇਆ ਕਾਲੈ ਕਾ ਕਿਛੁ ਨ ਬਸਾਇ। ”?” 
- ਸੋਰ ੪, ਵਾਰ ੨੪ਸ, ੩, ੧੨ (651) 





1169 


“ਨੈਨੀ ਦਿਸਟਿ ਨਹੀ ਤਨੁ ਹੀਨਾ ਜਰਿ ਜੀਤਿਆ ਸਿਰਿ ਕਾਲੋ। ”” 
- ਭੈਰ ੧, ੩, ੧:੧ (1126) 
(2) ਕਾਲੇ ਰੰਗ ਦੇ ਕਲੰਕਿਤ, ਭ੍ਰਿਸ਼ਟ 
“ਨਾਨਕ ਭੈ ਵਿਣੁ ਜੇ ਮਰੈ ਮੁਹਿ ਕਾਲੈ ਉਠਿ ਜਾਇ। ”” 
- ਮਾਝ ੧, ਵਾਰ ੨੫ਸ, ੩, ੨੨ (149) 
“ਜਿਸੁ ਮਿਲਿਐ ਹਰਿ ਵਿਸਰੈ ਪਿਆਰੇ ਸੋ ਮੁਹਿ ਕਾਲੈ ਉਠਿ ਜਾਇ। ” (ਬੇਇਜ਼ਤ ਹੋ 
ਕੇ) 
- ਸੋਰ ੫, ਅਸ ੨, ੫:੨ (641) 


“ਆਜੁ ਕਾਲਿ ਭੁਇ ਲੇਟਣਾ ਊਪਰਿ ਜਾਮੈ ਘਾਸੁ। ” 
- ਸਲੋ ਕਬ, ੩੮:੨ (1366) 


ਕਾਲੀ - 
“ਸਤਗੁਰੁ ਸੇਵਿ ਖਰਚੁ ਹਰਿ ਬਾਧਹੁ ਮਤ ਜਾਣਹੁ ਆਜੁ ਕਿ ਕਾਲੀ। ” 
- ਧਨਾ ੪, ੪, ੨੨ (667) 


ਭ੍ਰਿਸ਼ਟ, ਕਲੰਕਿਤ 
“ਥਾਉ ਨ ਪਾਇਨਿ ਕੂੜਿਆਰ ਮੁਹ ਕਾਲ੍ਹੈ ਦੋਜਕਿ ਚਾਲਿਆ। ” 
- ਆਸਾ ੧, ਵਾਰ ੨:੩ (463) 
ਕਾਂ, ਇਕ ਕਾਲੇ ਰੰਗ ਦਾ ਪੰਛੀ 
“ਪਿਛੇ ਪਤਲਿ ਸਦਿਹੁ ਕਾਵ। ” 
- ਮਾਝ ੧, ਵਾਰ ੧ਸ, ੧, ੨:੧੪ (138) 
ਫਿਕਰ, ਝੋਰਾ 
“ਕਾਇਆ ਰੋਗੁ ਨ ਛਿਦੁ ਕਿਛੁ ਨ ਕਿਛੁ ਕਾੜਾ ਸੋਗੁ । ? 
- ਸਿਰੀ ੫, ਅਸ ੨੬, ੮੧ (71) 
“ਤੂੰ ਮੇਰਾ ਰਾਖਾ ਸਭਨੀ ਥਾਈ' ਤਾਂ ਭਉ ਕੇਹਾ ਕਾੜਾ ਜੀਉ। ” (ਚਿੰਤਾ) 
- ਮਾਝ ੫, ੩੧, ੧:੩ (103) 
“ਨਿਧਿ ਸਿਧਿ ਚਰਣ ਗਹੇ ਤਾ ਕੇਹਾ ਕਾੜਾ। ”” (ਦੁੱਖ) 
- ਆਸਾ ੫. ੧੨, ੪੧ (461) 


ਹੋਰ ਰੂਪ: 
ਕਾੜਿਆ - 
“ਜਿਸ ਤੂ ਆਵਹਿ ਚਿਤਿ ਤਿਸੁ ਕਿ ਕਾੜਿਆ।” 


- ਰਾਮ ੫, ਵਾਰ ੬:੩ (960) 


- ਗਉਂ ੫, ਅਸ ੬, ੧:੩ (238) 





1170 


“ਘੜੀ ਕਿ ਮੁਹਤਿ ਕਿ ਚਲਣਾ ਖੇਲਣੁ ਅਜੁ ਕਿ ਕਲਿ। ”” 
- ਸਿਰੀ ੧, ਅਸ ੧੧, ੮:੨ (60) 
(ਵਿਚਕਾਰਲੇ “ਕਿ” ਦੇ ਅਰਥ “ਵਿਚ ” ਹਨ) 
“ਇਹੁ ਮਨੁ ਬਡਾ ਕਿ ਜਾ ਸਉ ਮਨੁ ਮਾਨਿਆ। ” (ਜਾਂ) 
- ਗਉਂ ਕਬ, ੪੨, ੧:੧ (331) 
(2) ਪ੍ਰਸ਼ਨ ਬੋਧਕ, ਕੀ, ਕਾਹਦੇ ਲਈ, ਕਿਉਂ, ਕਿਵੇ 
“ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ । ? 
- ਜਪੁ ੧, ੪2੪ (2) 
“ਲੇਖੇ ਸਾਹ ਲਵਾਈਅਹਿ ਪੜੇ ਕਿ ਪੁਛਣ ਜਾਉ। ” (ਕਾਹਦੇ ਲਈ, ਕੀ) 
- ਸਿਰੀ ੧, ੩, ੧:੩ (15) 
“ਆਪਿ ਕਰਾਏ ਕਰਤਾ ਸੋਈ। ਹੋਰੁ ਕਿ ਕਰੇ ਕੀਤੈ ਕਿਆ ਹੋਈ। ” (ਕਿਉਂ) 
- ਮਾਝ ੩, ਅਸ ੨੪, ੮:੨ (124) 
“ਨਾਨਕ ਸਚ ਘਰੁ ਸਬਦਿ ਸਿਵਾਪੈ ਦੁਬਿਧਾ ਮਹਲੁ ਕਿ ਜਾਣੈ। ” (ਕਿਵੇ) 
- ਗਉ ੧. ਛੰਤ ੨, ੩:੬ (243) 


“ਪਿਤਾ ਕਾ ਜਨਮੁ ਕਿ ਜਾਨੈ ਪੂਤੁ। ” (ਕਿਵੇ) 


- ਗਉ ੫. ਸੁਖ ੧੬, ੩:੩ (284) 
““ਸੂਰੁ ਕਿ ਸਨਮੁਖ ਰਨ ਤੇ ਡਰਪੈ ਸਤੀ ਕਿ ਸਾਂਚੈ ਭਾਂਡੇ। ” (ਕਾਹਦਾ/ ਕਾਹਦੀ) 
- ਗਉ ਕਬ, ੬੮, ੧:੨ (338) 
“ਏਸ ਨੌ ਕੂੜੁ ਬੋਲਿ ਕਿ ਖਵਾਲੀਐ ਜਿ ਚਲਦਿਆ ਨਾਲਿ ਨ ਜਾਇ। ” (ਕਾਹਦੇ 
ਲਈ, ਕਿਉਂ) 
- ਗੂਜ ੩, ਵਾਰ ੭ਸ, ੩, ੧੨ (511) 
(3) ਵਿਚ 
“ਘੜੀ ਮੁਹਤਿ ਕਿ ਚਲਣਾ ਦਿਲ ਸਮਝੁ ਤੂੰ ਭਿ ਪਹੂਚੁ । ” 
- ਸਿਰੀ ੧, ਅਸ ੧੭, ੪:੨ (64) 
“ਟਟੈ ਟੰਚੁ ਕਰਹੁ ਕਿਆ ਪ੍ਰਾਣੀ ਘੜੀ ਕਿ ਮੁਹਤਿ ਕਿ ਉਠਿ ਚਲਣਾ । ” 
- ਆਸਾਂ ੧, ਪਟੀ ੧੪੧੧ (433) 
(ਪਹਿਲੇ “ਕਿ” ਦੇ ਅਰਥ “ਅਥਵਾ/ਜਾਂ ਹੈ) 
(4) ਕਿਸ 
“ਵਿਣੁ ਗੁਰ ਸਬਦੈ ਜਨਮੁ ਕਿ ਲੇਖਹਿ। ? 
- ਆਸਾ ੧, ਅਸ ੯, ੫:੪ (416) 
(5) ਕੇ; ਤਾ ਕਿ (ਦਰਪਣ) 
“ਸੰਤ ਸਭਾ ਮਹਿ ਬੈਸਿ ਕਿ ਕੀਰਤਿ ਮੈ ਕਹਾਂ। ” 
- ਫੁਨ ੫, ੨੧ (1361) 
(6) ਪ੍ਰਸੰਗ ਦੀ ਇਬਾਰਤ ਨ ਜੋੜਨ ਵਾਲਾ ਸ਼ਬਦ, ਸਬੰਧਕ (ਛੋਨਜੁਨਚਟਨਿ) 
“ਆਸਾ ਇਤੀ ਆਸ ਕਿ ਆਸ ਪੁਰਾਈਐ। ”” 
- ਫੁਨ ੫. ੫੯੧ (1362) 
(7) ਨਿਰਰਥਕ ਸ਼ਬਦ, ਕੇਵਲ ਟੇਕ ਲਈ ਵਰਤਿਆ ਗਿਆ ਸ਼ਬਦ 
“ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ। ? 
- ਸਮੁ ੫, ੧੮ (1385) 





1171 


“ਕਿੰ ਕਰੀ ਬਿਕਾਰ। ? (ਕਿਉ ਕਰਦੀ ਹੈ ਵਿਕਾਰ) 
- ਸਾਰ ੫, ੧੩੦, ੧%:੨ (1229) 
“ਦਰਪਣ” “ਕਿੰਕਰੀ” ਨ ਇਕ ਸ਼ਬਦ ਮੰਨ ਇਸਦੇ ਅਰਥ “ਦਾਸੀ” ਕਰਦਾ ਹੈ। 
“ਜੋਗੇਨ ਕਿੰ ਜਗੇਨ ਕਿੰ ਦਾਨੇਨ ਕਿੰ ਤਪਸਾ। ? (ਕੀ) 
- ਗੂਜ ਜੈਦੇ, ੧, ੪੨ (526) 


“ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ। ”” 
- ਜਪੁ ੧, ੨੧:੧੫ (5) 
“ਜਿਸਹਿ ਬੁਝਾਏ ਸੋਈ ਝੂਝੈ ਬਿਨੁ ਬੂਝੇ ਕਿਉ ਰਹੀਐ। ” (ਕਿਵੇ, ਕੀ ਲਾਭ ਹੈ 


- ਗਉ ਕਬ, ੫੧, ੩:੧ (334) 


“ਕਿੰਉ ਰਲੀਆ ਮਾਨੈ ਬਾਝ ਭਤਾਰਾ। ”” 


- ਸੂਹੀ ਕਬ, ੨, ੩:੨ (792) 
(2) ਕਿਸ ਲਈ 
“ਸੋ ਕਿਉ ਵਿਸਰੈ ਮੇਰੀ ਮਾਇ।” 
- ਆਸਾ ੧, ਸੋਦ ੩, ੧":੧ (9) 
(3) ਬੇਸ਼ਕ (ਭਾਵ) 
“ਪਾਛੇ ਤੇ ਜਮੁ ਕਿਉ ਨ ਪਠਾਵਹੁ । ” 
- ਗਉਂ ਕਬ, ੩੨, ੩:੨ (329) 
--> ਕਿਵੇ, ਕਿਸ ਤਰਾਂ 
“ਜਾਇ ਪੁਛਹੁ ਸੋਹਾਗਣੀ ਤੁਸਾ ਕਿਉ ਕਰਿ ਮਿਲਿਆ ਪ੍ਰਭ ਆਇ। ”? 
- ਸਿਰੀ ੪, ੬੯, ੧:੨ (41) 


“ਮਨੁ ਤਉ ਮੈਗਲੂ ਹੋਇ ਰਹਿਓ ਨਿਕਸੋ ਕਿਊਕੈ ਜਾਇ। ” 
- ਸਲੋ ਕਬ, ੫੮:੨ (1367) 


“ਹੋਰਿਓ ਗੰਗ ਵਹਾਈਐ ਦੁਨਿਆਈ ਆਖੈ ਕਿ ਕਿਓਨੁ । ” 
- ਰਾਮ ਬਸ, ਵਾਰ ੪੧ (967) 


“ਸੁਰਿ ਨਰ ਸਪਤ ਸਮੁਦ਼ ਕਿਅ ਧਾਰਿਓ ਤ਼ਿਭਵਣ ਜਾਸੁ । 
- ਸਵ ੪, ਨਲ ੫:੩ (1399) 





1172 


“ਮਾਣਸਾ ਕਿਅਹੁ ਦੀਬਾਣਹੁ ਕੋਈ ਨਸਿ ਭਜਿ ਨਿਕਲੈ ਹਰਿ ਦੀਬਾਣਹੁ ਕੋਈ ਕਿਥੈ 
ਜਾਇਆ। ” 

- ਵਡ ੪, ਵਾਰ ੪:੩ (591) 
“ਪਉਦੀ ਭਿਤਿ ਦੇਖਿ ਕੈ ਸਭਿ ਆਇ ਪਏ ਸਤਿਗੁਰ ਕੀ ਪੈਰੀ ਲਾਹਿਓਨੁ ਸਭਨਾ 
ਕਿਅਹੁ ਮਨਹੁ ਗੁਮਾਨੁ । ” (ਦਿਆਂ) 


- ਬਿਲਾ ੪, ਵਾਰ ੧੦:੬ (853) 
(1) ਪ੍ਰਸ਼ਨ ਵਾਚਕ, ਕੀ, ਕੋਣ, ਕਿਹੜੇ, ਕਿਆ ਕਿਹੋ ਜਿਹੀ, ਕਿਸ ਪੁਕਾਰ ਦੀ, ਕਿਉ 
ਕਿਵੇ' 


“ਅੰਤੁ ਨ ਜਾਪੈ ਕਿਆ ਮਨਿ ਮੰਤੁ। ? 
- ਜਪੁ ੧, ੨੪੧੪ (5) 
“ਹੋਰਿ ਕੇਤੇ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਵੀਚਾਰੇ । ? (ਦੀ) 
- ਜਪੁ ੧, ੨੭:੧੬ (16) 
“ਆਖਣ ਵਾਲਾ ਕਿਆ ਵੇਚਾਰਾ। ” (ਕੋਣ ਹੈ ਕੀ ਕੀ ਪਾਇਆ ਹੈ ਕਿ ਵਿਚਾਰ 
ਕਰੇ/ਬਿਆਨੇ) 
- ਆਸਾ ੧, ਸੋਦ ੨, ੪:੧ (9) 
“ਕਿਸੁ ਹਉ ਸੇਵੀ ਕਿਆ ਜਪੁ ਕਰੀ ਸਤਗੁਰ ਪੂਛਉ ਜਾਇ। ” (ਕਿਹੜਾ) 
- ਸਿਰੀ ੩, ੫੪, ੧੧ (34) 
“ਬਿਨੁ ਸਤਿਗੁਰ ਭਰਮਿ ਭੁਲਾਣੀਆ ਕਿਆ ਮੁਹੁ ਦੇਸਨਿ ਆਗੈ ਜਾਏ। ” (ਕਿਹੜੇ) 
- ਵਡ ੩, ਅਲਾ, ੪, ੩:੨ (585) 
“ਗੁਰਮੁਖਿ ਜੋਰੁ ਕਰੇ ਕਿਆ ਤਿਸ ਨੋ ਆਪੇ ਖਪਿ ਦੁਖੁ ਪਾਵਣਿਆ। ” (ਕੀ ਲਾਭ) 
- ਮਾਝ ੩, ਅਸ ੧੫, ੩:੩ (118) 
“ਹਮ ਕਿਆ ਗੁਣ ਤੇਰੇ ਵਿਥਰਹ ਸੁਆਮੀ ਤੂੰ ਅਪਰ ਅਪਾਰੋ ਰਾਮ ਰਾਜੇ । ” 
- ਆਸਾਂ ੪, ਛੰਤ ੧੭, ੩:੧ (450) 
“ਵਾਹੁ ਵਾਹੁ ਕਿਆ ਖੂਬ ਗਾਵਤਾ ਹੈ। ” (ਕਿੰਨਾ) 
- ਆਸਾ ਕਬ, ੧੩. ੧":੧ (478) 
“ਕਾਇਆ ਹੰਸ ਕਿਆ ਪ੍ਰੀਤਿ ਹੈ ਜਿ ਪਇਆ ਹੀ ਛਡਿ ਜਾਇ। ” (ਕਿਹੋ ਜਿਹੀ) 
- ਗੂਜ ੩, ਵਾਰ ੭ਸ, ੩, ੧:੧ (511) 
“'ਵਿਸਟਿਮਾਨ ਸਭੁ ਬਿਨਸੀਐ ਕਿਆ ਲਗਹਿ ਗਵਾਰ। ” (ਕਿਉ?) 
- ਬਿਲਾ ੫, ੩੧, ੨:੨ (808) 
“ਘੁੰਡੀ ਬਿਨੁ ਕਿਆ ਗੰਠਿ ਚੜਾਈਐ (ਕਿਵੇ) 
- ਗੋਂਡ ਕਬ, ੯, ੨੩ (872) 
(2) ਦੇ 
““ਸਤਗੁਰੂ ਕਿਆ ਫਿਟਕਿਆ ਮੰਗਿ ਥਕੇ ਸੰਸਾਰਿ। ” 
- ਸਿਰੀ ੩, ੫੩, ੧, ੩ (34) 
“ਹਰਿ ਜੋ ਕਿਛੁ ਕਰੇ ਸੁ ਹਰਿ ਕਿਆ ਭਗਤਾ ਭਾਇਆ। ” 
- ਗਉ ੫, ੭੧, ੪੧੨ (176) 
(3) ਕੀਤੇ (ਨੂੰ), ਕੀਤਾ 
“ਮਨਮੁਖ ਲੂਣ ਹਾਰਾਮ ਕਿਆ ਨ ਜਾਣਿਆ। ” 
- ਮਾਝ ੧, ਵਾਰ ੧੧:੫ (143) 





1173 


(4) ਕਿਸ/ਕਾਹਦੇ ਲਈ 
“ਜੋਗੀ ਭੋਗੀ ਕਾਪੜੀ ਕਿਆ ਭਵਹਿ ਦਿਸੰਤਰ। ”” 
- ਆਸਾ ੧, ਅਸ ੧੪, ੩੧ (419) 
ਕਿਆਰੇ ---- ਖੇਤ ਵਿਚ ਪਾਣੀ ਰੋਕਣ ਲਈ ਵੱਟ ਬਣਾ ਕੇ ਬਣਾਇਆ ਇਕ ਟੁਕੜਾ) 

“ਅੰਮ੍ਰਿਤੁ ਸਿੰਚਹੁ ਭਰਹੁ ਕਿਆਰੇ ਤਉ ਮਾਲੀ ਕੇ ਹੋਵਹੁ । 

- ਬਸੰ ੧, ੯, ੨੨ (1171) 
ਹੋਰ ਰੂਪ: 
ਕਿਆਰੋ - 
“ਮਨੁ ਤਨੁ ਨਿਰਮਲ ਕਰਤ ਕਿਆਰੋ ਹਰਿ ਸਿੰਚੈ ਸੁਧਾ ਸੰਜੋਰਿ। ? 

- ਜੈਤ ੫, ੯, ੧੧ (701) 


ਗਰਦਨ 
“ਲਹਣੇ ਧਰਿਓਨੁ ਛਤ੍ਹਰ ਸਿਰਿ ਅਸਮਾਨਿ ਕਿਆੜਾ ਛਿਕਿਓਨੁ। ” 


- ਰਾਮ ਬਸ, ਵਾਰ ੪:੬ (967) 


ਕਿਸ/ਕਿਸੇ ਨੰ, ਕਿਸੇ, ਪ੍ਰਸ਼ਨ ਵਾਚਕ 
“ਕਿਸ ਹੀ ਚਿਤਿ ਨ ਪਾਵਹੀ ਬਿਸਰਿਆ ਸਭ ਸਾਕ। ” 
- ਸਿਰੀ ੫, ੭੧, ੨:੩ (42) 
“ਨ ਕਿਸ ਕਾ ਪੂਤੁ ਨ ਕਿਸ ਕੀ ਮਾਈ। ” (ਕਿਸੇ) 
- ਆਸਾ ੧, ੨੮, ੧੧ (357) 
“ਤੇਰੇ ਸੇਵਕ ਕਉ ਕਿਸ ਕੀ ਕਾਣਿ। ” (ਕਿਹਦੀ) 
- ਆਸਾ ੫, ੫, ੩:੩ (371) 


(1) ਕਿਸ ਨੰ, ਕਿਹ ਨੰ 
“ਤਬ ਹਰਖ ਸੋਗ ਕਹੁ ਕਿਸਹਿ ਬਿਆਪਤ। ?” 
- ਗਉਂ ੫. ਸੁਖ ੨੧, ੧੬ (290) 


(2) ਕਿਸੇ (ਵਿਰਲੇ ਨ) 
“ਕੋਟਿ ਮਧੇ ਕਿਸਹਿ ਬੁਝਾਏ । ” 


- ਮਾਰੂ ੩, ਸੋਲਾ ੧੨, ੫:੧ (1055) 
“ਭਾਣੇ ਵਿਚਿ ਵਡੀ ਵਡਿਆਈ ਭਾਣਾ ਕਿਸਹਿ ਕਰਾਇਦਾ। ” 
- ਮਾਰੂ ੩, ਸੋਲਾ ੨੦, ੩:੩ (1063) 
(3) ਕਿਸੇ ਦਾ 
“ਜਿਸੁ ਧਨ ਕਾ ਤੁਮ ਗਰਬੁ ਕਰਤ ਹਉ ਸੋ ਧਨੁ ਕਿਸਹਿ ਨ ਆਪ।” 
- ਸਾਰ ੪, ੭, ੧੧ (1200) 


(1) ਕਿਸੇ 
“ਕਿਸਹੀ ਨਾਲਿ ਨ ਚਲਿਆ ਖਪਿ ਖਪਿ ਮੁਏ ਅਸਾਰ। ” (ਕਿਸੇ ਵੀ) 
- ਸਿਰੀ ੧, ਅਸ ੧੬, ੩:੩ (63) 
“ਕਿਸ ਹੀ ਮਾਨੁ ਕਿਸੈ ਅਪਮਾਨੁ। ” (ਕਿਸੇ ਨੰ) 
- ਆਸਾ ੧, ੧੮, ੧:੩ (354) 
“ਕਿਸ ਹੀ ਧੜਾ ਕੀਆ ਮਿਤ ਸੁਤ ਨਾਲਿ ਭਾਈ। ” (ਕਿਸੇ ਨੇ) 





1174 


- ਆਸਾ ੪, ੫੪, ੧੧ (366) 
“ਕੋਇ ਨ ਕਿਸ ਹੀ ਸੰਗਿ ਕਾਹੇ ਗਰਬੀਐ। ? (ਕਿਸੇ ਦੇ) 
- ਆਸਾ ੫, ੧੧੧, ੧:੧ (398) 
“ਇਕਤੁ ਰੂਪਿ ਫਿਰਹਿ ਪਰਛੰਨਾ ਕੋਇ ਨ ਕਿਸ ਹੀ ਜੇਹਾ। ” (ਕਿਸੇ) 
- ਸੋਰ ੧, ੪, ੨੨ (596) 


“ਕਬੀਰਾ ਹਮਰਾ ਕੋ ਨਹੀ ਹਮ ਕਿਸਹੂ ਕੇ ਨਾਹਿ। ” 
- ਰਾਮ ੫. ਵਾਰ ੧੯ਸ, ੫, ੨੧ (965) 


“ਕਿਸਨੁ ਸਦਾ ਅਵਤਾਰੀ ਰੂਧਾ ਕਿਤੁ ਲਗਿ ਤਰੈ ਸੰਸਾਰਾ। ” 
- ਵਡ ੩, ੫. ੩੧ (559) 


“ਭਾਈ ਮਤ ਕੋਈ ਜਾਣਹੁ ਕਿਸੀ ਕੈ ਕਿਛੁ ਹਾਥਿ ਹੈ ਸਭ ਕਰੇ ਕਰਾਇਆ। ” 
- ਗਉ ੪, ੫੧, ੪:੧ (168) 


“ਕਿਸੁ ਹਉ ਸੇਵੀ ਕਿਆ ਜਪੁ ਕਰੀ ਸਤਗੁਰ ਪੂਛਉ ਜਾਇ। ”” 
- ਸਿਰੀ ੩, ੫੪, ੧:੧ (34) 
“ਨਾ ਕੋ ਮੇਰਾ ਹਉ ਕਿਸੁ ਕੇਰਾ। ” (ਕਿਸ ਦਾ, ਕਿਹਦਾ) 
- ਮਾਝ ੧, ਅਸ ੧, ੨:੧ (109) 
“ਇਕਸੁ ਬਾਝਹੁ ਦੂਜਾ ਕੋ ਨਾਹੀ ਕਿਸੁ ਅਗੈ ਕਰਹਿ ਪੁਕਾਰਾ। ” (ਕਿਸ) 
= ਮਾਝ ੧, ਵਾਰ ੭:੧ (141) 


(2) ਕਿਸੇ ਨੂੰ 
“ਸਭੁ ਉਪਾਏ ਆਪੇ ਵੇਖੈ ਕਿਸੁ ਨੇੜੈ ਕਿਸੁ ਦੂਰਿ। ” 


- ਸਿਰੀ ੩, ੬੨, ੧:੩ (38) 


(1) ਕਿਸੇ ਕੋਲ/ਵਿਚ 
“ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ । ? 
- ਜਪੁ ੧, ੩੧ (1) 
“ਨਦਰੀ ਕਿਸੈ ਨ ਆਵਊ ਨਾ ਕਿਛੁ ਪੀਆ ਨ ਖਾਉ। ” (ਕਿਸੇ ਨੰ) 
- ਸਿਰੀ ੧, ੨, ੩:੨ (14) 
“ਹਉ ਹਉ ਕਰਤੀ ਸਭ ਮੁਈ ਸੰਪਉ ਕਿਸੈ ਨ ਨਾਲਿ। ? (ਕਿਸੇ ਦੇ) 
- ਸਿਰੀ ੪, ਵਾਰ ੭ਸ, ੩, ੧:੧ (84) 


(1) ਕਿਸ, ਹੋਰ ਵੇਖੋ “ਕਿਹਿ? 
“ਪਿੰਡਿ ਮੂਐ ਜੀਉ ਕਿਹ ਘਰਿ ਜਾਤਾ। ” 
- ਗਉ ਕਬ, ੧੮, ੧:੧ (327) 
“ਕਿਸੁ ਜਾਤਿ ਤੇ ਕਿਹ ਪਦਹਿ ਅਮਰਿਓ ਰਾਮ ਭਗਤਿ ਬਿਸੇਖ। ” (ਕਿਸ, ਕਿਹੜੇ) 
- ਕੇਦਾ ਰਵਿ, ੧, ੧":੩ (1124) 
(2) ਕੀ 





1175 


“ਤੈ ਸਾਚਾ ਮਾਨਿਆ ਕਿਹ ਬਿਚਾਰਿ। ” 

- ਬਸੰ ੯, ੪, ੧੨ (1187) 
“ਕਬੀਰ ਦੇਖਿ ਕੈ ਕਿਹ ਕਹਉ ਕਹੇ ਨ ਕੋ ਪਤੀਆਇ। ” 

- ਸਲੋ ਕਬ, ੧੨੨੪੧ (1370) 


-<-- ਕਿਹੋ ਜਿਹੀ, ਕਿਸ ਪ੍ਰਕਾਰ ਦੀ 


“ਓਇ ਦਿਨ ਪਹਰ ਮੂਰਤ ਪਲ ਕੈਸੇ ਓਇ ਪਲ ਘਰੀ ਕਿਹਾਰੀ। ” 
- ਕੇਦਾ ੫, ੫, ੧:੧ (1120) 


“ਮਾਈ ਮੈ ਕਿਹਿ ਬਿਧਿ ਲਖਉ ਗੁਸਾਈ। ”? 
- ਸੋਰ ੯, ੬, ੧:੧ (632) 


“ਬਿਨੁ ਸਤਿਗੁਰ ਕਿਹੁ ਨ ਦੇਖਿਆ ਜਾਇ। ”” 
- ਮਾਝ ੩, ਅਸ ੧੦. ੫:੧ (115) 
(2) ਕੁਝ 
“ਜਾ ਹਉ ਨਾਹੀ ਤਾ ਕਿਆ ਆਖਾ ਕਿਹੁ ਨਾਹੀ ਕਿਆ ਹੋਵਾ। ” (ਕੁਝ ਨਹੀਂ ਹਾਂ) 
- ਮਾਝ ੧, ਵਾਰ ੬ਸ, ੧, ੨੧ (140) 
“ਜੇਤੀ ਹੈ ਤੇਤੀ ਕਿਹੁ ਨਾਹੀ। (ਕੁਝ ਨਹੀਂ) 
- ਗਉ ੧, ਅਸ ੧੩, ੭:੧ (226) 
(ਸੰ.) ਘੁੰਗਰੂਆਂ ਵਾਲਾ ਇਕ ਗਹਿਣਾ, ਘੁੰਗਰੂਆਂ ਵਾਲੀ ਤੜਾਗੀ 
“ਦੇਖਿ ਰੂਪੁ ਅਤਿ ਅਨੂਪੁ ਮੋਹ ਮਹਾ ਮਗ ਭਈ ਕਿੰਕਨੀ ਸਬਦ ਝਨਤਕਾਰ ਖੇਲੁ ਪਾਹਿ 
ਜੀਉ।” 
- ਸਵ ੪, ਗਯੰ ੬:੩ (1402) 


- ਸਲੋ ਫਰ, ੨੩੦੧ (1379) 


“ਕਿੰਕਰੀ ਬਿਕਾਰ। ” (ਵਿਕਾਰ ਸੇਵਾ ਕਰਨ ਵਾਲੇ ਹੋ ਜਾਣਗੇ (ਮਹਾਨਕੋਸ਼) ਤੇ 
ਵਿਕਾਰਾਂ ਦੀ ਦਾਸੀ; ਦਰਪਣ) 

- ਸਾਰ ੫, ੧੩੦, ੧":੨ (1229) 
(ਸ਼ਬਦਾਰਥ “ਕਿੰ ਤੇ ਕਰੀ” ਪਦ ਛੇਦ ਕਰ ਅਰਥ “ਕਿਉ” ਕਰਦੀ ਹੇ ਵਿਕਾਰ ਕਰਦਾ 
ਹੈ) 

-੨-- ਇਕ ਪ੍ਰਕਾਰ ਦੀ ਸਾਰੰਗੀ, ਇਕ ਪ੍ਰਕਾਰ ਦਾ ਤੰਤੀ ਸਾਜ਼ੁ 
““ਕਿੰਕੁਰੀ ਅਨੂਪ ਵਾਜੈ । ” 
- ਰਾਮ ੫, ੧੨, ੧":੧ (886) 

ਕਿਵੇਂ, ਕਿਸ ਤਰ੍ਹਾਂ 
“ਤਿਸ ਦੀ ਕੀਮਤਿ ਕਿਕੂ ਹੋਇ। ” 





1176 


- ਬਿਲਾ ੩, ੨, ੧:੪ (797) 
---- ਵੀਣਾ, ਤੂੰਬਾ, ਇਕ ਤੰਤੀ ਸਾਜ਼, ਜੋਗੀਆਂ ਦੀ ਇਕ ਤੰਤੀ ਵੀਣਾ। ” 


“ਘਟਿ ਘਟਿ ਵਾਜੈ ਕਿੰਗੁਰੀ ਅਨਦਿਨ ਸਬਦਿ ਸੁਭਾਇ। ”” 
- ਸਿਰੀ ੧, ਅਸ ੧੪, ੮:੧ (62) 


“ਗੁਰ ਕ੍ਰਿਪਾਲਿ ਕ੍ਰਿਪਾ ਕਿੰਚਤ ਗੁਰਿ ਕੀਨੀ ਹਰਿ ਮਿਲਿਆ ਆਇ ਪ੍ਰਭੁ ਮੇਰੀ। ? 
- ਗਉਂ ੪, ੫੮, ੧":੨ (170) 


“ਏਕੋ ਦਾਨੁ ਸਰਬ ਸੁਖ ਗੁਣ ਨਿਧਿ ਆਨ ਮੰਗਨ ਨਿਹ ਕਿੰਚਨਾ। ” 
- ਮਾਰੂ ੫ ਸੋਲਾ ੯, ੧੪:੩ (1080) 
ਕਿਚਰ ਕੁ --- ਕਦੋ” ਤਕ, ਕਿੰਨਾ ਕੁ ਚਿਰ 
“ਜਿਨ ਅੰਦਰਿ ਪ੍ਰੀਤਿ ਨਹੀ ਹਰਿ ਕੇਰੀ ਸੇ ਕਿਚਰ ਕੁ ਵੇਰਾਈਅਨਿ ਮਨਮੁਖ 
ਬੇਤਾਲੇ। ” 
- ਸਹੀ ੪ ਵਾਰ ੧੦ਸ, ੪, ੧੫ (305) 


“ਕਿਚਰੁ ਝਤਿ ਲਘਾਈਐ ਛਪਰਿ ਤੁਟੈ ਮੇਹੁ । ” 
- ਸਲੋ ਫਰ, ੧੮:੨ (1378) 


“ਮੋਹਿ ਨਿਰਗੁਣ ਗੁਣੁ ਕਿਛਹੂ ਨਾਹਿ। ” 
- ਗੋਂਡ, ੫, ੧੭, ੪:੧ (867) 


“ਜੋ ਕਿਝੁ ਪਾਇਆ ਸੁ ਏਕਾ ਵਾਰ। ” (ਕੁਝ ਵਸਤ) 
- ਜਪੁ ੧, ੩੧੨ (7) 
“ਦੈਤ ਪੁਤੁ ਕਰਮ ਧਰਮ ਕਿਛੁ ਸੰਜਮ ਨ ਪੜੈ ਦੂਜਾ ਭਾਉ ਨ ਜਾਣੈ। ” (ਕੁਝ ਵੀ, 
ਕੋਈ) 
- ਸਿਰੀ ੩, ਅਸ ੨੨, ੪੧ (67) 
“ਵਰਤੇ ਸਭ ਕਿਛੁ ਤੇਰਾ ਭਾਣਾ। ” (ਕੁਝ) 
- ਮਾਝ ੫, ੧੪, ੩:੨ (98) 
ਹੋਰ ਰੂਪ: 


'ਕਿਛੂ - 
“ਮੋਹਿ ਨਿਰਗੁਣ ਗੁਣੁ ਕਿਛੂ ਨ ਜਾਤਾ। ” (ਕੁਝ) 


- ਵਡ ੫. ੩, ੪੧੧ (563) 
“ਆਪਣ ਲੀਆ ਕਿਛੂ ਨ ਪਾਈਐ ਕਰਿ ਕਿਰਪਾ ਕਲ ਧਾਰੀ ਜੀਉ। ” (ਕੋਈ 
ਵਸਤ) 
- ਮਾਰੂ ੩, ਅਸ ੧, ੫:੩ (1016) 





1177 


“ਹਮ ਮੁਰਖ ਕਿਛੁਅ ਨ ਜਾਣਹਾ ਕਿਵ ਪਾਵਹ ਪਾਰੋ । ? 
ਵਿ ਰਹ - ਆਸਾ ੪, ਛੰਤ ੧੭, ੩:੩ (450) 
(2) ਕੋਈ ਗਲ, ਕੋਈ ਬਾਤ 
“ਅਚਰਜ ਏਕੁ ਸੁਨਹੁ ਰੇ ਪੰਡੀਆ ਅਬ ਕਿਛੁ ਕਹਨੁ ਨ ਜਾਈ। ”? 
- ਸਿਰੀ ਕਬ, ੩, ੧:੧ (92) 
“ਜੋ ਕਿਛੁ ਕਹਣਾ ਸੁ ਆਪੇ ਕਹੈ। ”” 
- ਗਉਂ ੫. ਸੁਖ ੨੩, ੬:੮ (294) 
ਹੋਰ ਰੂਪ: 


ਕਿਛੁ - 
“ਕਹਣਾ ਕਿਛੂ ਨ ਜਾਵਈ ਜਿਸੁ ਭਾਵੈ ਤਿਸੁ ਦੇਇ।” 


- ਸਿਰੀ ੩, ੯, ੪੨ (30) 
(3) ਕੋਈ 
“ਿਤੀਏ ਮਤਾ ਕਿਛੁ ਕਰਉ ਉਪਾਇਆ। ” 
- ਆਸਾ ੫, ੫, ੧੩ (371) 


““ਜਾਮਿ ਗੁਰੂ ਹੋਇ ਵਲਿ ਲਖ ਬਾਹੇ ਕਿਆ ਕਿਜਇ। ” 
- ਸਵ ੪, ਕਲ ੭:੨ (1399) 


“ਡੇਖਣ ਕੂ ਮੁਸਤਾਕੁ ਮੁਖੁ ਕਿਜੇਹਾ ਤਉ ਧਣੀ। ”” 
- ਮਾਰੂ ੫, ਵਾਰ ਦਸ, ੫. ੧:੧ (1096) 


“ਉਸਤਤਿ ਨਿੰਦਾ ਨਾਨਕ ਜੀ ਮੈ ਹਭ ਵਵਾਈ ਛੋੜਿਆ ਹਭੁ ਕਿਛੁ ਤਿਆਗੀ। ” 
- ਰਾਮ ੫. ਵਾਰ ੧੪ਸ, ੫. ੧੯੧ (963) 


“ਕਉਣੁ ਕਹੈ ਕਿਣਿ ਬੂਝੀਐ ਰਮਈਆ ਆਕੁਲੁ ਰੀ ਬਾਣੀ। ” 
- ਗੂਜ ਨਾਮ, ੨, ੧":੧ (525) 


(1) ਕਿਉਂ, ਵੇਖੋ “ਕਿਤੁ (2) 
“ਕਿਤ ਕਉ ਸਾਹਿਬ ਆਵਹਿ ਰੋਹਿ। ? 

- ਸਿਰੀ ੧, ੩੦, ੨੨ (25) 
(2) ਕਿਸੇ, ਹੋਰ ਵੇਖੋ “ਕਿਤੈ ` (1) 
“ਕਿਤ ਹੀ ਕੰਮਿ ਨ ਛਿਜੀਐ ਜਾ ਹਿਰਦੈ ਸਚਾ ਸੋਇ। ”” 

- ਸਿਰੀ ੫, ੭੫, ੨੧੨ (43) 
“ਦਾਨੁ ਪੁੰਨੁ ਨਹੀ ਸੰਤਨ ਸੇਵਾ ਕਿਤ ਹੀ ਕਾਜਿ ਨ ਆਇਆ। ” 

- ਟੋਡੀ ੫, ੪, ੧:੨ (712) 
(3) ਕਿਵੇ' 
“ਵਸਿ ਭਗਤਿ ਥੀਆ ਮਿਲੇ ਜੀਆ ਤਾ ਕੀ ਉਪਮਾ ਕਿਤ ਗਨੀ। ”” 


- ਆਸਾ ੫, ਛੰਤ ੫, ੪2੫ (456) 





1178 


(4) ਕਿਸ, ਵੇਖੋ “ਕਿਤੁ” (1) 
“ਕਾਲੀ ਕੋਇਲ ਤੂ ਕਿਤ ਗੁਨ ਕਾਲੀ । ” 


- ਸੂਹੀ ਫਰ, ੧, ੨੨੧ (794) 


“'ਕਿਤਹਿ ਅਸਥਾਨਿ ਤੂ ਟਿਕਨੁ ਨ ਪਾਵਹਿ ਇਹ ਬਿਧਿ ਦੇਖੀ ਆਖੀ। ” 
- ਸਾਰ ੫, ੧੨੨, ੧:੧ (1227) 
ਹੋਰ ਰੂਪ: 
ਕਿਤਹੀ - 
ਨ ਕੇ ਸਨਬੰਧ ਸੈਨ ਸਾਕ ਕਿਤਹੀ ਕਾਮਿ ਨ ਆਇਆ। ? (ਕਿਸੇ ਦੀ) 
- ਗੂਜ ੫. 2੭; ੨:੧ (497) 


“ਨਾਨਕੁ ਆਖੈ ਰਾਹਿ ਪੈ ਚਲਣਾ ਮਾਲੁ ਧਨੁ ਕਿਤਕੂ ਸੰਜਿਆਹੀ। ” 
- ਸਿਰੀ ੧, ੨੭, ੪੨ (24) 


“-ਰਹਨੁ ਨਹੀ ਗਹੁ ਕਿਤਨੋ । ” 
- ਗਉਂ ੫, ੧੪੮", ੧":੨ (212) 


“ਸੋ ਪੁਭੁ ਚਿਤਿ ਨ ਆਵਈ ਕਿਤੜਾ ਦੁਖੁ ਗਣਾ। ” 
- ਮਾਝ ੫. ਬਾਰਾ ੨੬ (133) 


ਕਿਤੜੇ - 
“ਜਾਂ ਮੂੰ ਇਕੁ ਤ ਲਖ ਤਉ ਜਿਤੀ ਪਿਨਣੇ ਦਰਿ ਕਿਤੜੇ । ” 
- ਸਲੋ ੫, ੪੧ (1425) 


“ਅਠਸਠਿ ਤੀਰਥ ਮਜਨਾ ਸਭਿ ਪੁੰਨ ਤਿਨਿ ਕਿਤਾ। ”” 
- ਗਉ ੫. ਵਾਰ ੧੯:੩ (322) 
(ਸੰ.) ਸ਼ੋਭਾ, ਕੀਰਤੀ, ਜਸ 
“ਨਾਮ ਕਿਤਿ ਸੰਸਾਰਿ ਕਿਰਣਿ ਰਵਿ ਸੁਰਤਰ ਸਾਖਹ। ” 
- ਸਵ ੩, ੫:੧ (1393) 


“ਉਪਾਇ ਨ ਕਿਤੀ ਪਾਇਆ ਜਾਏ। ” (ਹੋਰ ਕਿਸੇ ਉਪਾਏ ਦੁਆਰਾ) 

- ਮਾਝ ੩, ਅਸ ੩੦, ੨੨ (127) 
(2) ਕਈ, ਕਿਤਨੇ ਹੀ 
“ਕਿਤੀ ਬੈਹਨ੍ ਬੈਹਣੇ ਮੁਚੁ ਵਜਾਇਨਿ ਵਜ। ” 


- ਗੂਜ ੫, ਵਾਰ >ਸ, ੫. ੨:੧ (518) 





1179 


“ਕਿਤੀ ਲਹਾ ਸਹੰਮ ਜਾ ਬਖਸੇ ਤਾ ਧਕਾ ਨਹੀ। ” (ਕਿਤਨੇ ਹੀ ਦੁੱਖ ਮੈਨ ਮਿਲਣੇ 


- ਸੂਹੀ ੩, ਵਾਰ ੧੧ਸ, ੧, ੨:੨ (789) 


“ਫਰੀਦਾ ਕਿਤ ਜੋਬਨ ਪ੍ਰੀਤਿ ਬਿਨੁ ਸੁਕਿ ਗਏ ਕੁਮਲਾਇ। ”? 
- ਸਲੋ ਫਰ, ੩੪੨ (1379) 


ਕਿਤੀਆ - 
ਨ ਕੁਢੰਗ ਗੁਝਾ ਥੀਐ ਨ ਹਿਤੁ । ? 


- ਗੂਜ ੫, ਵਾਰ ੩ਸ, ੫, ੨:੧ (518) 
ਕਿਤੀਆਹ - 
“ਤਉ ਭਾਵਨਿ ਤਉ ਜੇਹੀਆ ਮੂ ਜੇਹੀਆ ਕਿਤੀਆਹ। (ਕਿਤਨੀਆਂ ਹੀ ਹਨ) 
- ਮਾਰੂ ੧, ਅਸ ੯, ੮:੧ (1015) 


---- ਕੀਤਾ ਸੀ 
“ਥਿਰੁ ਸਾਧੂ ਸਰਣੀ ਪੜੀਐ ਚਰਣੀ ਅਸ ਟੂਟਸਿ ਮੋਹ ਜੁ ਕਿਤੀਐ। ” 


- ਆਸਾ ੫. ਛੰਤ ੪, ੩੫ (455) 


“ਜੇ ਵੇਲਾ ਵਖਤੁ ਵੀਚਾਰੀਐ ਤਾ ਕਿਤੁ ਵੇਲਾ ਭਗਤਿ ਹੋਇ। ”? 
- ਸਿਰੀ ੩, ੫੫, ੧:੧ (35) 
“ਸਭੇ ਕੰਤੈ ਰਤੀਆ ਮੈ ਦੋਹਾਗਣਿ ਕਿਤੁ। ? (ਕਿਸ ਲੇਖੇ) 
- ਸੂਹੀ ੩, ਵਾਰ ੧ਪਸ, ੧, ੩੧ (790) 
(2) ਕਿਉਂ, ਕਾਹਦੇ ਲਈ 
“ਸਤਿਗੁਰੁ ਜਿਨੀ ਨ ਸੇਵਿਓ ਸੇ ਕਿਤੁ ਆਏ ਸੰਸਾਰਿ। ” 
- ਸਿਰੀ ੩, ਅਸ ੨੫, ੫:੧ (69) 
“ਸਹਜੇ ਨਾਮੁ ਨ ਧਿਆਇਆ ਕਿਤੁ ਆਇਆ ਸੰਸਾਰਿ। ” 
- ਗੂਜ ੩, ਵਾਰ ੧੧ਸ, ੩, ੨:੧ (512) 
(3) ਕਿਥੇ 
“ਓਇ ਜਿ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ । ” 
- ਆਸਾ ੧, ਵਾਰ ੧੪ਸ ੧, ੧:੨ (470) 
“ਕੁਬੁਧਿ ਚਵਾਵੈ ਸੋ ਕਿਤੁ ਠਾਇ। ”! (ਕਿਥੇ ਟਿਕਾਨਾ ਹੈ) 
- ਰਾਮ ੧, ਸਿਗੋ ੫੫:੧ (944) 
(4) ਕੀ 
“ਚਾੜਿਕ ਤੂ ਨ ਜਾਣਹੀ ਕਿਆ ਤੁਧੁ ਵਿਚਿ ਤਿਖਾ ਹੈ ਕਿਤੁ ਪੀਤੈ ਤਿਖ ਜਾਇ। ” 
(ਕੀ ਪੀਣ ਨਾਲ) 
- ਮਲਾ ੧, ਵਾਰ ੧੫ਸ, ੩, ੨:੧ (1284) 
“ਹਰਿ ਪ੍ਰਭੁ ਵੇਪਰਵਾਹੁ ਹੈ ਕਿਤੁ ਖਾਂਧੈ ਤਿਪਤਾਇ। ”” 
- ਸਲੋ ੩, ੧੨੬ (1413) 





1180 


“ਕਿੰਤੇ ਨਾਮਾ ਅੰਤੁ ਨ ਜਾਣਿਆ ਤੁਮ ਸਰਿ ਨਾਹੀ ਅਵਰੁ ਹਰੇ । ” 
- ਰਾਮ ੧, ੩, ੩੧ (877) 


“ਅਵਰਿ ਕਾਜ ਤੇਰੈ ਕਿਤੈ ਨ ਕਾਮ। ”? 
- ਆਸਾ ੫, ਸੋਪੁ ੪, ੧:੩ (12) 
“ਹੋਰੁ ਕਿਤੈ ਭਗਤਿ ਨ ਹੋਵਈ ਬਿਨੁ ਸਤਿਗੁਰ ਕੇ ਉਪਦੇਸ । ? (ਕਿਸੇ ਥਾਂ) 
- ਸਿਰੀ ੧, ੨੨, ੧੩ (22) 
“ਰਾਜੁ ਮਾਲੁ ਜੰਜਾਲੂ ਕਾਜਿ ਨ ਕਿਤੈ ਗਨੁਂ। (ਕਿਸੇ ਕੰਮ ਦੇ ਨ ਗਿਣੋ) 
- ਆਸਾ ੫, ੧੧੧, ੨੧੧ (398) 
(2) ਕਿਧਰੇ, ਕਦੀ 
“ਦਿਤੈ ਕਿਤੈ ਨ ਸੰਤੋਖੀਅਨਿ ਅੰਤਰਿ ਡਿਸਨਾ ਬਹੁਤੁ ਅਗ੍ਰਾਨੁ ਅੰਧਾਰੁ । ? 
- ਬਿਹਾ ੪, ਵਾਰ ੨ਸ, ੩, ੧:੮ (549) 
“ਸਤਸੰਗਤੀ ਸੰਗਿ ਹਰਿ ਧਨੁ ਖਟੀਐ ਹੋਰ ਥੈ ਹੋਰਤੁ ਉਪਾਇ ਹਰਿ ਧਨੁ ਕਿਤੈ ਨ 
ਪਾਈ। ” (ਕਦੀ ਵੀ) 
- ਸੂਹੀ ੪, ੧੦, ੨੨੧ (734) 


“ਸੋਈ ਨਾਨਕ ਸਖਾ ਜੀਅ ਸੰਗਿ ਕਿਤੋ। ” 
- ਗਾਥਾ ੫, ੧੩:੪ (1361) 


“ਫਿਰਿ ਓਇ ਕਿਥਹੁ ਪਾਇਨਿ ਮੋਖ ਦੁਆਰਾ। ”? 


- ਮਾਝ ੩, ਅਸ ੧੧, ੪੨੨ (115) 


ਕਿਥਾਊ ---- (1) ਕਿਥੇ, ਕਿਸ ਥਾਂ 
“ਓਨਾ ਪਿੰਡੁ ਨ ਪਤਲਿ ਕਿਰਿਆ ਨ ਦੀਵਾ ਮੁਏ ਕਿਥਾਊ ਪਾਹੀ। ” 
- ਮਾਝ ੧, ਵਾਰ ੨੬ਸ, ੧, ੧:੫ (149) 
(2) ਕਿਤੇ, ਕਿਸੇ ਥਾਂ 
“ਐਥੈ ਨਵਾਹੁ ਭੁਲਿਆ ਫਿਰਿ ਹਥੁ ਕਿਥਾਉ ਨ ਪਾਇ।” 
੍‌੍ - ਮਾਰੂ ੩, ੨, ੨:੧ (994) 


(1) ਕਿਸ ਥਾਂ ਤੇ, ਕਿਸ ਚੀਜ਼ ਨੰ 
“ਜਿਸੁ ਆਪਿ ਭੁਲਾਇ ਸੁ ਕਿਥੈ ਹਥੁ ਪਾਇ। ” 
- ਮਾਝ ੩, ਅਸ ੩, ੩:੧ (110) 

“ਹਰਿ ਤੁਧੁ ਵਿਣੁ ਖਾਕੂ ਰੂਲਣਾ ਕਹੀਐ ਕਿਥੇ ਵੈਣ। ” (ਕਿਸ ਕੋਲ) 

- ਮਾਝ ੫. ਦਿਨ ੧:੮ (136) 
“ਬਾਗ ਮਿਲਖ ਘਰ ਬਾਰ ਕਿਥੈ ਸਿ ਆਪਣੇ। ” (ਕਿਥੇ ਹਨ?) 

- ਮਾਝ ੧, ਵਾਰ ੮:੬ (141) 
“ਜਾਂ ਪਤਿ ਲੇਖੈ ਨਾ ਪੰਵੈ ਤਾ ਜੀਅ ਕਿਥੈ ਫਿਰਿ ਪਾਹਿ। ” (ਕਿਵੇਂ ਵੀ ਫਿਰੀ ਜਾਵੇ) 

- ਆਸ ੧, ੩੧, ੨੨ (358) 
“ਇਹੁ ਕਿਥੈ ਘਰੁ ਅਉਤਾਕੁ ਮਹਲੂ ਨ ਪਾਈਐ। ” (ਕਿਧਰ ਗਈਆਂ) 





1181 


- ਸ਼ੂਹੀ ੧, ਅਸ ੪, ੪੨ (352) 


“ਮਨਮੁਖ ਮੂਲੂ ਗਵਾਵਹਿ ਲਾਭੁ ਮਾਗਹਿ ਲਾਹਾ ਲਾਭ ਕਿਦੂ ਹੋਈ। ” 

- ਭੈਰ ੩, ੧੪, ੨੧੧ (1131) 
(2) ਕਿਸ, ਕਿਹੜੀ 
“ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ। ” 

- ਗਉ ੧, ੧੭, ੧:੧ (156) 


“ਕਿਨ ਬਿਧਿ ਕੁਸਲੁ ਹੋਤ ਮੇਰੇ ਭਾਈ। ”? 
- ਗਉ ੫. ੭੧, ੧":੧ (175) 
(2) ਕਿਸੇ 
“ਸੋਈ ਹੋਆ ਜੋ ਤਿਸੁ ਭਾਣਾ ਅਵਰੁ ਨ ਕਿਨ ਹੀ ਕੀਤਾ। ” 
- ਗਉ ੫, ੧੩੦, ੨੯੧ (207) 
“ਬਿਖਿਆ ਮਹਿ ਕਿਨ ਹੀ ੜਿਪਤਿ ਨ ਪਾਈ। ” 
- ਧਨਾ ੫, ੬, ੧੧ (672) 
(3) ਕਿਸੇ ਵਿਰਲੇ ਨੇ 
“ਕਹੁ ਨਾਨਕ ਇਹ ਜਗਤ ਮੈ ਕਿਨ ਜਪਿਓ ਗੁਰ ਮੰਤੁ । ” 
- ਸਲੋ ੯, ੫੬:੨ (1429) 
(ਕਿੰ%ਨ) ਕੀ ਨਹੀਂ 
“ਪਾਰਬੁਹਮ ਪੁਰਖ ਦਾਤਾਰਹ ਨਾਨਕ ਗੁਰ ਸੇਵਾ ਕਿੰਨ ਲਭੁਤੇ । ” 
- ਸਸ ੫, ੨੦੧੫ (1355) 
(1) ਕਿਸੇ, ਕਿਸੇ ਨੇ 
“ਵਾਹਨ ਲਾਗੇ ਧਰਮ ਰਾਇ ਕਿਨਹਿ ਨ ਘਾਲਿਓ ਬੰਧ। ” 
- ਗਉਂ ੫, ਬਾਅ ੩੦ਸ:੧ (256) 


ਹੋਰ ਰੂਪ: 
ਕਿਨਹੀ - 
“ਪੁਭੁ ਕਿਨਹੀ ਜਾਤਾ। ” (ਕਿਸੇ ਵਿਰਲੇ ਨੇ ਹੀ) 


- ਸਿਰੀ ੫, ਅਸ ੨੭, ੧੩ (71) 
(2) ਕਿਸ 
“ਜਬ ਇਹੁ ਨ ਸੋ ਤਬ ਕਿਨਹਿ ਉਪਾਇਆ। ?” 
- ਭੈਰ ੫, ੩੮, ੨:੧ (1146) 


(1) ਕਿਸੇ ਵਿਰਲੇ ਨੇ ਹੀ ਵੇਖੋ “ਕਿਨਹਿ” (1) 
“ਕਿਨਹੀ ਕੀਆ ਪਰਵਿਰਤਿ ਪਸਾਰਾ। ” 
- ਰਾਮ ੫, ਅਸ ੧, ੧:੧ (912) 
(2) ਕਿਸੇ ਤਰ੍ਹਾਂ ਵੀ 
“ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤੁ ਨ ਕਿਨਹੀ ਲਹੀਐ। ” 
- ਧਨਾ ੫, ੧੨, ੧੧੨ (674) 





1182 


(3) ਕਿਸੇ ਵੀ 
“ਬਿਨੁ ਸਬਦੈ ਆਚਾਰੁ ਨ ਕਿਨਹੀ ਪਾਇਆ। ”” 
- ਮਲਾ ੧, ਵਾਰ ੧੬:੭ (1285) 


ਕਿਸੇ ਨੇ, ਹੋਰ ਵੇਖੋ ਕਿਨਹੂ (2) 
“ਓਰੈ ਕਛੂ ਨ ਕਿਨਹੂ ਕੀਆ। ” 
- ਗਉਂ ੫. ਬਾਅ ੫੧:੭ (261) 


“ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ। ” 
- ਗਉਂ ੯, ੧, ੨:੨ (219) 
(2) ਕਿਸੇ ਨੇ 
“ਬਿਨੁ ਹਰਿ ਭਜਨ ਨਾਹੀ ਨਿਸਤਾਰਾ ਸੂਖੁ ਨ ਕਿਨਹੂੰ ਲਹਿਆ। ” 
- ਗਉ ੫, ੧੬੨", ੧੨ (215) 


ਜ਼ਰਾ, ਕਣ 
“ਕਿਨਕਾ ਏਕੁ ਜਿਸੁ ਜੀਅ ਬਸਾਵੈ । ? 


- ਗਉ ੫. ਸੁਖ ੧, ੧:੭ (262) 


ਦੇਵਤਿਆਂ ਦੀ ਇਕ ਜਾਤ, ਇਸ ਜਾਤ ਦੇ ਦੇਵਤੇ ਕੁਬੇਰ ਦੀ ਸਭਾ ਵਿਚ ਨਾਚ ਕਰਦੇ 
ਹਨ। ਇੰਨਾਂ ਦਾ ਧੜ ਮਨੁੱਖ ਦਾ ਤੇ ਮੂੰਹ ਘੋੜੇ ਦਾ ਦਸੀਦਾ ਹੈ। 
“ਕਈ ਕੋਟਿ ਜਖ੍ਹ ਕਿੰਨਰ ਪਿਸਾਚ। ” 
- ਗਉ ੫. ਸੁਖ ੧੦, ੪:੭ (276) 
ਕਿਨਾਂ ਨੂੰ 
“ਪੁਛਹੁ ਜਾਇ ਸਿਆਣਿਆ ਆਗੈ ਮਿਲਣੁ ਕਿਨਾਹ। ” 
- ਸੋਰ ੧, ੧, ੧:੨ (595) 


“ਗੁਰ ਬਿਨੁ ਕਿਨਿ ਸਮਝਾਈਐ ਮਨੁ ਰਾਜਾ ਸੁਲਤਾਨੁ । ” 
- ਸਿਰੀ ੧, ਅਸ ੧੨, ੪:੩ (61) 
“ਰਾਮ ਨਾਮ ਬਿਨੁ ਕਿਨਿ ਗਤਿ ਪਾਈ। ” (ਕਿਸ ਨੇ, ਭਾਵ ਕਿਸੇ ਨਹੀਂ) 
- ਗਉਂ ਕਬ, ੪, ੪:੨ (324) 
(2) ਕੌਣ 
“ਲੇਖਾ ਮਾਗੈ ਤਾ ਕਿਨਿ ਦੀਐ। ? (ਕੋਣ ਦੇ ਸਕਦਾ ਹੈ) 
- ਮਾਝ ੩ ਅਸ ੩, ੭:੧ (111) 
“ਝਠਾ ਇਹੁ ਸੰਸਾਰੁ ਕਿਨਿ ਸਮਝਾਈਐ। ” 
੍‌੍ - ਮਾਝ ੧, ਵਾਰ ੨੦:੨ (147) 
(3) ਕਿਸ 
“'ਕਿਨਿ ਬਿਧਿ ਬਾਧਾ ਕਿਨਿ ਬਿਧਿ ਛੁਟਾ। ? 
੍‌੍ - ਮਾਝ ੫, ਅਸ ੩੬, ੨:੧ (131) 
(4) ਕਿਸ ਤਰ੍ਹਾਂ, ਕਿਵੇ 
“ਕਿਨਿ ਕਹੀਐ ਕਿਉ ਦੇਖੀਐ ਭਾਈ ਕਰਤਾ ਏਕੁ ਅਕਥੁ । ? 





1183 


- ਸੋਰ ੫, ਅਸ ੧, ੧:੩ (639) 
(5) ਕਿਸ ਤੋੱ 
“ਜੁਗ ਚਾਰੇ ਸਭ ਭਵਿ ਥਕੀ ਕਿਨਿ ਕੀਮਤਿ ਹੋਈ। ” 
- ਸੂਹੀ ੩, ਵਾਰ ੭:੩ (788) 


“ਜਿਮੀ ਪੁਛੈ ਅਸਮਾਨ ਫਰੀਦਾ ਖੇਵਟ ਕਿੰਨਿ ਗਏ। ” 
- ਆਸਾ ਫਰ, ੨, ੮:੧ (488) 
ਕਿਨ੍ਹਾਂ, ਕਿਹੜੀਆਂ 
“ਜਾਇ ਪੁਛਹੁ ਸੋਹਾਗਣੀ ਵਾਹੈ ਕਿਨੀ ਬਾਤੀ ਸਹੁ ਪਾਈਐ। ”? 
- ਤਿਲੰ ੧, ੪, ੩:੧ (722) 


- ਗਉ ੫. ਵਾਰ ੧੧ਸ, ੫, ੧੨ (320) 


“ਜਹ ਜਹ ਦੇਖਾ ਤਹ ਜੋਤਿ ਤੁਮਾਰੀ ਤੇਰਾ ਰੂਪੁ ਕਿਨੇਹਾ। ” 
- ਸੋਰ ੧, ੪, ੨:੧ (596) 


ਕਿਨੇਹਿਆ --- ਕਿਹੋ ਜਿਹੇ 
“ਜਿਨਾ ਨ ਵਿਸਰੈ ਨਾਮੁ ਸੇ ਕਿਨੇਹਿਆ। ” 
- ਆਸਾ ੫. ੧੦੮, ੧:੧ (397) 


(1) ਕਿਹੋ ਜਿਹੀ, ਕਿਸ ਪ੍ਰਕਾਰ ਦੀ, ਕਿਵੇਂ ਦੀ 
“ਇਕੁ ਤਿਲੁ ਪਿਆਰਾ ਵਿਸਰੈ ਭਗਤਿ ਕਿਨੇਹੀ ਹੋਇ। ”” 
- ਸਿਰੀ ੩, ੫੫, ੧੧ (35) 
(2) ਕਾਹਦੀ 
“ਸਤਿਗੁਰ ਬਾਝਹੁ ਮੁਕਤਿ ਕਿਨੇਹੀ। ” 


- ਮਾਰੂ ੧, ਸੋਲਾ ੮, ੪:੧ (1027) 


- ਆਸਾ ੧, ਸੋਦ ੨, ੩੩ (9) 
“ਗੁਰ ਪਰਸਾਦਿ ਕਿਨੈ ਵਖਿਆਨੀ। ”” (ਕਿਸੇ ਵਿਰਲੇ ਨੇ ਹੀ) 
- ਗਉ ੫. ਸੁਖ ੧੨, ੮:੨ (279) 
(2) ਕਿਸੇ 
“ਗੁਰ ਪਰਸਾਦਿ ਕਿਨੈ ਵਿਰਲੈ ਚਿਤੁ ਲਾਇਆ। ” 
- ਮਾਝ ੩, ਅਸ ੮, ੨:੨ (113) 
(3) ਕਿਸੇ ਤੋ/ਕੋਲੋਂ 
“ਅਅਖੁਟੁ ਨਾਮ ਧਨੂ ਕਦੇ ਨਿਖੁਟੈ ਨਾਹੀ ਕਿਨੈ ਨ ਕੀਮਤਿ ਹੋਇ। ”” 
- ਸੋਰ ੩, ੨, ੧੨ (600) 





1184 


“ਜੋ ਡੁਬੰ ਦੋ ਆਪਿ ਸੋ ਤਰਾਏ ਕਿਨ੍ਹਖੇ। ? 


- ਮਾਰੂ ੫, ਵਾਰ ੨੦ਸ, ੫, ੧:੧ (1101) 


“ਸਾਂਈ ਮੁਝ ਸਿਉ ਲਰਿ ਪਰਿਆ ਤੁਝੈ ਕਿਨਿ ਫੁਰਮਾਈ ਗਾਇ। ”? 

- ਸਲੋ ਕਬ, ੧੯੭੨ (1375) 
ਕਿਬਲਾ - (ਅ.) ਮਕੇ ਸਥਿਤ ਮੁਸਲਮਾਨਾਂ ਦਾ ਉਹ ਪਵਿਤਰ ਸਥਾਨ ਜਿਸ ਵਲ ਮੂੰਹ 
ਕਰਕੇ ਉਹ ਨਮਾਜ਼ ਪੜਦੇ ਹਨ 
“ਮਨੁ ਕਰਿ ਮਕਾ ਕਿਬਲਾ ਕਰਿ ਦੇਹੀ। ”” 

- ਭੈਰ ਕਬ, ੪, ੧:੧ (1158) 


“ਏਕ ਜੋਤਿ ਏਕਾ ਮਿਲੀ ਕਿੰਬਾ ਹੋਇ ਮਹੋਇ। ” 
- ਗਉ ਕਬ, ੫੫, ੧:੧ (335) 

(1) (ਸੰ.) ਖੇਤੀ 
“ਜਮੁ ਚੂਹਾ ਕਿਰਸ ਨਿਤ ਕੁਰਕਦਾ ਹਰਿ ਕਰਤੈ ਮਾਰਿ ਕਢਾਇਆ। ” 

- ਗਉ ੪, ਵਾਰ ੯ਸ, ੪, ੧:੫ (304) 
“ਧਰਮ ਭੂਮਿ ਸਤੁ ਬੀਜੁ ਕਰਿ ਐਸੀ ਕਿਰਸ ਕਮਾਵਹੁ। ” (ਖੇਤੀ ਕਰੋ) 

- ਆਸਾ ੧, ਅਸ ੧੩, ੮੧, (418) 
(2) ਸੰ. () ਹਲ ਜੋਤਨਾ, ਖੇਤੀ ਕਰਨ ਵਾਲਾ 


“ਉਥੈ ਹਟੁ ਨ ਚਲਈ ਨ ਕੋ ਕਿਰਸ ਕਰੇਇ। ”? 
- ਰਾਮ ੩, ਬਾਰ ੧੮ਸ, ੨, ੧੩ (955) 


ਕਿਰਸਾਣ --- (ਸੰ.) ਕਿਸਾਨ, ਖੇਤੀ ਕਰਨ ਵਾਲਾ, ਵਾਹਕ, ਖੇਤੀ ਦਾ ਮਾਲਕ, ਹੋਰ ਵੇਖੋ “ਕਿਰਸਾਣੁ ”, 


“ਕਿਰਸਾਨ” (ਖੇਤ ਦਾ ਮਾਲਕ) 
“ਜਾ ਹੋਆ ਹੁਕਮੁ ਕਿਰਸਾਣ ਦਾ ਤਾ ਲੁਣਿ ਮਿਣਿਆ ਖੇਤਾਰੁ। ? 
- ਸਿਰੀ ੫, ੭੪, ੨:੩ (43) 
“ਪੰਜਿ ਕਿਰਸਾਣ ਮੁਜੇਰੇ ਮਿਹਡਿਆ। ” (ਵਾਹਕ, ਖੇਤੀ ਕਰਨ ਵਾਲੇ) 
- ਸਿਰੀ ੫, ਅਸ ੨੯, ੫੨ (73) 


ਕਿਰਸਾਣੀ --- (1) ਖੇਤੀ ਦਾ ਕੰਮ 


“ਕਿਰਸਾਣੀ ਕਿਰਸਾਣੁ ਕਰੇ ਲੋਚੈ ਜੀਉ ਲਾਇ। ”? 
- ਗਉ ੪, ੪੭, ੧:੧ (166) 
(2) ਖੇਤੀ 
“ਕਿਰਸਾਣੀ ਜੰਮੀ ਭਾਉ ਕਰਿ ਹਰਿ ਬੋਹਲ ਬਖਸ ਜਮਾਇਆ। ” 
- ਗਉ ੪, ਵਾਰ ੯ਸ, ੪, ੧:੬ (304) 
(3) ਖੇਤੀ ਦਾ ਵਿਹਾਰ (ਪੇਸ਼ਾ) 
“ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤ। ” 
- ਸੋਰ ੧, ੨, ੧:੧ (595) 


ਕਿਰਸਾਣੁ --- ਵਾਹੀ ਕਰਨ ਵਾਲਾ, ਜਿਮੀਂਦਾਰ ਵੇਖੋ “ਕਿਰਸਾਣ ? 





1185 


“ਆਪਿ ਸੁਜਾਣੁ ਨ ਭੁਲਈ ਸਚਾ ਵਡ ਕਿਰਸਾਣੁ । ” 
- ਸਿਰੀ ੧, ੧੩, ੨:੧ (19) 
ਕਿਸਾਨ, ਵਾਹੀ ਕਰਨ ਵਾਲੇ 
“ਦੇਹੀ ਗਾਵਾ ਜੀਉ ਧਰ ਮਹਤਉ ਬਸਹਿ ਪੰਚ ਕਿਰਸਾਨਾ। ? 
- ਮਾਰੂ ਕਬ, ੭, ੧:੧ (1104) 


ਖੇਤੀ 
“ਕਿਰਸਾਨੀ ਜਿਉ ਰਾਖੇ ਰਖਵਾਲਾ। ”” 
- ਰਾਮ ੫. ਅਸ ੪, ੩੧ (914) 
ਕਿਸਾਨ, ਵਾਹੀ ਕਰਨ ਵਾਲਾ 
“ਬੰਧਨ ਕਿਰਖੀ ਕਰਹਿ ਕਿਰਸਾਨੁ । ” 
- ਆਸਾ ੧, ਅਸ ੧੦, ੪੧ (416) 
(ਸੰ.) ਖੇਤੀ 
“ਜੈਸੇ ਕਿਰਖਹਿ ਬਰਸ ਮੇਘ।” 
- ਮਾਲੀ ੫, ੩, ੨:੩ (987) 


ਗੁਡਾਈ, ਨਦੀਨ ਕਢਣ ਦੀ ਕ੍ਰਿਆ, ਖਿਚਕੇ ਕਢਣਾ, ਪੁਟ ਕੇ ਸੁਟਣਾ, ਹੋਰ ਵੇਖੋ 
“ਕ੍ਰਿਖਾ” 
“ਬਿੰਥੇ ਬਿਕਾਰ ਦੁਸਟ ਕਿਰਖਾ ਕਰੇ ਇਨ ਤਜਿ ਆਤਮੈ ਹੋਇ ਧਿਆਈ। ”? 
- ਸਿਰੀ ੧, ੨੬, ੨੯੧ (23) 
ਖੇਤੀ 
“ਬੰਧਨ ਕਿਰਖੀ ਕਰਹਿ ਕਿਰਸਾਨੁ । ? 
- ਆਸਾ ੧, ਅਸ ੧੦, ੪੧ (416) 
(1) ਹਲ ਨਾਲ ਲਕੀਰ ਕਢਣੀ, ਇਥੇ ਭਾਵ ਹੈ ਲਕੀਰ ਫੇਰ ਦਿਓ ਅਥਵਾ ਮੁਕਾ ਦਿਓ 
“ਲੇਖਾ ਧਰਮ ਰਾਇ ਕੀ ਬਾਕੀ ਜਪਿ ਹਰਿ ਹਰਿ ਨਾਮੁ ਕਿਰਖੈ । ” 
- ਸਿਰੀ ੪, ਛੰਤ ੧, ੧:੫ (78) 
(2) ਖੇਤ ਨੰ 
“ਉਰਝਿ ਰਹਿਓ ਰੇ ਬਾਵਰ ਗਾਵਰ ਜਿਉ ਕਿਰਖੈ ਹਰਿਆਇਓ ਪਸੂਆ। ” 
- ਗਉ ੫, ੧੨੭", ੧":੨ (206) 
ਰੋਸ਼ਨੀ ਦੇ ਸੂਖਮ ਰੇਖਾ, ਰਿਸ਼ਮ 
“ਪਵਿੜ ਅਪਵਿੜਹ ਕਿਰਣ ਲਾਗੇ ਮਨਿ ਨ ਭਇਓ ਬਿਖਾਦੁ । ” 


- ਮਾਰੂ ੫, ਅਸ ੩, ੫:੨ (1018) 


ਹੋਰ ਰੂਪ: 
ਕਿਰਣਿ - 
“ਕਕਾ ਕਿਰਣਿ ਕਮਲ ਮਹਿ ਪਾਵਾ। ” (ਗਿਆਨ ਰੂਪੀ ਰਿਸ਼ਮ) 
- ਗਉਂ ਕਬ, ਬਾਅ, ੭:੧ (340) 


“ਆਪੇ ਸੂਰੁ ਕਿਰਣਿ ਬਿਸਥਾਰੁ । ”” 





1186 


- ਆਸਾ ੫, ੬੮, ੨੧ (387) 


(1) (ਸੰ.) ਕਰਮ, ਕੰਮ 
“ਕਿਰਤ ਕਮਾਵਨ ਸ਼ੁਭ ਅਸ਼ੁਭ ਕੀਨੇ ਤਿਨਿ ਪ੍ਰਭਿ ਆਪਿ। ” 

- ਗਉਂ ੫. ਬਾਅ, ੮ਸ:੧ (251) 
“ਕਿਰਤ ਕੀ ਬਾਂਧੀ ਸਭ ਫਿਰੈ ਦੇਖਹੁ ਬੀਚਾਰੀ। ” (ਕੀਤੇ ਕੰਮਾਂ ਦੇ ਸੰਸਕਾਰ) 

- ਗਉਂ ਕਬ, ੫੦, ੪:੧ (334) 
“ਕਿਰਤ ਕਰਮ ਨ ਮਿਟੈ ਨਾਨਕ ਹਰਿ ਨਾਮ ਧਨੁ ਨਹੀ ਖਟਿਆ। ” (ਕੰਮਾਂ ਅਨੁਸਾਰ 
ਬਣੇ ਭਾਗ) 

- ਜੈਤ ੫, ਛੰਤ ੩, ੧:੬ (705) 
ਕੀਤੇ ਕੰਮਾਂ ਵਿਚ 
“ਕਿਰਤਨਿ ਜੁਰੀਆ ਬਹੁ ਬਿਧਿ ਫਿਰੀਆ ਪਰ ਕਉ ਹਿਰੀਆ। ” 

- ਸੂਹੀ ੫, ੪੪, ੨੧ (746) 

(ਸੰ.) ਕਿਰਤ ਕਰਕੇ ਪਏ ਹੋਏ ਨਾਂ, ਕਰਮਾਂ ਅਨੁਸਾਰ ਪਏ ਨਾਂ ਕਲਪਿਤ (ਸ਼ਬਦਾਰਥ); 
ਬਣਾਵਟੀ (ਕੋਸ਼) 
“ਕਿਰਤਮ ਨਾਮ ਕਥੇ ਤੇਰੇ ਜਿਹਬਾ । ” 


- ਮਾਰੂ ੫, ਸੋਲਾ ੧੧, ੨੦੨੧ (1083) 


ਕਿਰਤ, ਕੰਮ 
“ਸੇਵਤ ਸੇਵਿ ਸੇਵਿ ਸਾਧ ਸੇਵਉ ਸਦਾ ਕਰਉ ਕਿਰਤਾਏ । ”” 
- ਬਿਲਾ ੫, ੮੧, ੧:੧ (820) 
(ਸੰ.) ਜਿਸ ਦਾ ਮਨੋਰਥ ਸਫਲ ਹੋਇਆ ਹੈ, ਸਫਲ, ਹੋਰ ਵੇਖੋ “ਕ੍ਰਿਤਾਰਥ 
“ਅਮਰ ਪਦਾਰਥ ਤੇ ਕਿਰਤਾਰਥ ਸਹਜ ਧਿਆਨਿ ਲਿਵ ਲਾਈਐ। ” 
- ਭੈਰ ੧, ੭, ੧੨ (1127) 


- ਰਾਮ ੧, ਅਸ ੪, ੩:੪ (904) 


- ਬਿਲਾ ੧, ਅਸ ੨, ੬:੨ (832) 
“ਗੁਣ ਗਿਆਨੁ ਪਦਾਰਥੁ ਹਰਿ ਹਰਿ ਕਿਰਤਾਰਥੁ ਸੋਭਾ ਗੁਰਮੁਖਿ ਹੋਈ। ” (ਹਰੀ 
ਹਰੀ ਕਰਨ, ਮਨੋਰਥ ਸਿਧੀ ਸੀ) 
- ਆਸਾ ੪, ਛੰਤ ੧੧, ੧੩ (445) 
“ਦੁਆਪੁਰਿ ਕ੍ਰਿਸਨ ਮੁਰਾਰਿ ਕੰਸੂ ਕਿਰਤਾਰਥੁ ਕੀਓ। ” (ਸਫਲ ਅਥਵਾ ਮੁਕਤ 
ਕੀਤਾ) 
- ਸਵ ੧, ੭:੩ (1390) 


(1) ਕੰਮ, ਵੇਖੋ “ਕਿਰਤ? 





1187 


“ਆਵੈ ਜਾਇ ਭਵਾਈਐ ਪਇਐ ਕਿਰਤਿ ਕਮਾਇ। ”” 

- ਸਿਰੀ ੧, ਅਸ ੧੦, ੭:੧ (59) 
“ਹੁਕਮੇ ਕਰਮ ਕਮਾਵਣੇ ਪਇਐ ਕਿਰਤਿ ਫਿਰਾਉ। ” (ਕੀਤੇ ਕੰਮਾਂ ਦੇ ਸੰਸਕਾਰ) 

- ਸਿਰੀ ੩, ਅਸ ੨੦, ੫:੧ (66) 
“ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ। ? (ਕੀਤੇ ਕੰਮਾਂ ਦੇ 


- ਮਾਝ ੫. ਬਾਰਾ ੧:੧ (133) 


“ਕਰਮਿ ਮਿਲੈ ਸੋ ਪਾਈਐ ਕਿਰਤੁ ਪਇਆ ਸਿਰਿ ਦੇਹ। ” (ਕੀਤੇ ਕੰਮਾਂ ਦੀ ਕਮਾਈ 
ਅਨੁਸਾਰ) 
- ਸਿਰੀ ੧, ਅਸ ੧੧, ੩:੩ (60) 
“ਮਾਊ ਪੀਊ ਕਿਰਤੁ ਗਵਾਇਨਿ ਟਬਰ ਰੋਵਨਿ ਧਾਹੀ। ” (ਮਾਂ ਪਿਉ ਵਾਲੇ ਕੰਮ 
ਕਾਜ) 
- ਮਾਝ ੧, ਵਾਰ ੨੬ਸ, ੧, ੧:੪ (149) 
(2) ਸੇਵਾ (ਭਾਵ) 
“ਸੂਦੁ ਵੈਸੁ ਪਰ ਕਿਰਤਿ ਕਮਾਵੈ। ” (ਹੋਰਨਾਂ ਦੀ ਸੇਵਾ ਕਰਦੇ ਹਨ) 
- ਗਉ ੪, ੩੯, ੩:੨ (164) 
(3) ਕਿਰਤ/ਕੰਮਾਂ ਅਨੁਸਾਰ ਬਣੇ ਭਾਗ 
“ਬਹੁ ਜੋਨੀ ਭਵਹਿ ਧੁਰਿ ਕਿਰਤਿ ਲਿਖਿਆਸਾ। ”? 
- ਗਉਂ ੫, ੭੧", ੩:੨ (176) 


“ਜੇ ਹਰਿ ਹਰਿ ਕੀਚੈ ਬਹੁਤੁ ਲੋਚੀਐ ਕਿਰਤੁ ਨ ਮੇਟਿਆ ਜਾਇ। ” 
- ਸਿਰੀ ੩, ਅਸ ੧੯, ੩:੧ (65) 
“ਕਿਰਤੁ ਪਇਆ ਨਹ ਮੇਟੈ ਕੋਇ। ” 
- ਗਉ ੧, ੧੦, ੧:੧ (154) 
(4) ਕੀਤੇ ਹੋਏ, ਹੋਰ ਵੇਖੋ ਕ੍ਰਿਤ 
ਕ੍ਰਿਤ - 
“ਕੁੰਟ ਚਾਰਿ ਦਹ ਦਿਸਿ ਭੂਮੇ ਕਰਮ ਕਿਰਤਿ ਕੀ ਰੇਖ। ? 
- ਗਉਂ ੫. ਬਾਅ ੧੭ਸ:੧ (253) 
(5) ਕੀਤੇ ਕੰਮਾਂ ਅਨੁਸਾਰ ਬਣਿਆ ਸੁਭਾ 
“ਪਇਐ ਕਿਰਤਿ ਕਮਾਵਣਾ ਕਹਣਾ ਕਛੂ ਨ ਜਾਇ। ”” 
`__``> ਵਡ ੪, ਵਾਰ ੪ਸ, ੩, ੧:੭ (587) 
ਹੋਰ ਰੂਪ: 


ਕਿਰਤੁ - 
“ਮਤਿ ਪੰਖੇਰੂ ਕਿਰਤੁ ਸਾਥਿ ਕਬ ਉਤਮ ਕਬ ਨੀਚ। ”” 
- ਮਾਝ ੧, ਵਾਰ ੨੧ਸ, ੧, ੨:੧ (148) 





1168 


(6) ਕਿਰਤੀ, ਰਚਨਾ 
“ਅੰਡਜ ਜੇਰਜ ਸੇਤਜ ਉਤਭੁਜ ਪ੍ਰਭ ਕੀ ਇਹ ਕਿਰਤਿ । ”” 
- ਬਿਲਾ ੫, ੬੦, ੩੧ (816) 
(7) ਕ੍ਿਤਾਰਥ, ਨਿਹਾਲ 
“ਲੋਕ ਕੁਟੰਬ ਤੇ ਟੂਟੀਐ ਪ੍ਰਭ ਕਿਰਤਿ ਕਿਰਤਿ ਕਰੀ। ” 
- ਸਾਰ ੫, ੧੩੭, ੨੧ (1230) 


(1) ਕਰਣੀ 
“ਮਿਲੈ ਗੁਰ ਸਾਚੇ ਜਿਨਿ ਰਚੁ ਰਾਚੇ ਕਿਰਤੁ ਵੀਚਾਰਿ ਪਤੀਣਾ। ” (ਕਰਣੀ ਨੰ 
ਵਿਚਾਰ ਕੇ) 
- ਰਾਮ ੧, ਅਸ ੮, ੪੨੧ (907) 
(2) ਕੰਮ, ਵੇਖੋ “ਕਿਰਤਿ” (1) 
“ਅਗਨਿ ਰਸੁ ਸੌਖੇ ਮਰੀਐ ਧੋਖੈ ਭੀ ਸੋ ਕਿਰਤੁ ਨ ਹਾਰੇ । ? 
- ਤੁਖਾ ੧, ਬਾਰਾ ੮:੩ (1108) 
(3) ਕੀਤੇ ਕੰਮਾਂ ਦੀ ਕਮਾਈ ਅਨੁਸਾਰ, ਵੇਖੋ “ਕਿਰਤਿ” (1) 
(4) ਕੀਤੇ ਕੰਮਾਂ ਅਨੁਸਾਰ ਬਣੇ ਭਾਗ, ਵੇਖੋ “ਕਿਰਤਿ” (3) 
(5) ਕੀਤੇ ਕੰਮਾਂ ਅਨੁਸਾਰ ਬਣਿਆ ਸੁਭਾ, ਵੇਖੋ “ਕਿਰਤਿ” (5) 
“ਨਾਨਕ ਕਿਰਤੁ ਨ ਜਾਇ ਮਿਟਾਇਓ। ”” 
- ਮਾਰੂ ੫, ੧੯, ੨੧੨ (1005) 
(6) ਫਲ 
“ ਕਤਕਿ ਕਿਰਤੁ ਪਇਆ ਜੋ ਪਰ੍ਭ ਭਾਇਆ। ” (ਫਲ ਪਾਇਆ) 
- ਤੁਖਾ ੧, ਬਾਰਾ ੧੨:੧ (1109) 
(ਫਾ.) ਅਮਲ, ਕੰਮ 
“ਕਾਇਆ ਕਿਰਦਾਰ ਅਉਰਤ ਯਕੀਨਾ। ” (ਚੰਗੇ ਕੰਮ) 
- ਮਾਰੂ ੫, ਸੋਲਾ ੧੨, ੧੨:੧ (1084) 
ਕ੍ਰਿਪਾ ਜਿਸ ਦੇ ਅੰਗ ਹੈ, ਭਾਵ ਜੋ ਕ੍ਰਿਪਾ ਦਾ ਪਾਤਰ ਹੈ 
“ਅਗਹ ਅਗਾਹ ਕਿਛੁ ਮਿਤਿ ਨਹੀ ਪਾਈਐ ਸੋ ਬੂਝੈ ਜਿਸੁ ਕਿਰਪੰਗਨਾ। ” 
- ਮਾਰੂ ੫, ਸੋਲਾ ੯, ੯:੩ (1080) 
ਕ੍ਰਿਪਾ ਨਾਲ 
“ਕਿਰਪੰਤ ਹਰੀਅੰ ਮਤਿ ਤਤੁ ਗਿਆਨੰ। ? 
- ਸਸ ੫. ੧੩੧ (1355) 


(1) (ਸੰ.) ਕੰਜੂਸ, ਸੂਮ 
“ਕਾਮਿ ਕਰੋਧਿ ਮੋਹਿ ਵਸਿ ਕੀਆ ਕਿਰਪਨ ਲੋਭਿ ਪਿਆਰੁ । ? 
- ਸਿਰੀ ੫, ਅਸ ੨੬, ੪੯੧ (70) 


(2) ਨਿਕੰਮਾ (ਭਾਵ) 
“ਮੋਹਿ ਕਿਰਪਨ ਕਉ ਕੋਇ ਨ ਜਾਨਤ ਸਗਲ ਭਵਨ ਪੁਗਟਈ । ? 

- ਆਸਾ ੫. ੧੨੪, ੨੯੧ (402) 
“ਬਹੁਤੇ ਫੇਰ ਪਏ ਕਿਰਪਨ ਕਉ ਅਬ ਕਿਛੁ ਕਿਰਪਾ ਕੀਜੈ । ? 





1189 


- ਧਨਾ ੩, ੯, ੨੯੧ (666) 


“ਹਰਿ ਹਰਿ ਨਾਮੁ ਧਿਆਈਐ ਜਿਸ ਕਉ ਕਿਰਪਾ ਕਰੇ ਰਜਾਇ। ” 
- ਸਿਰੀ ੩, ੩੮, ੩:੩ (28) 


ਕ੍ਰਿਪਾਲ, ਕ੍ਰਿਪਾਵਾਨ, ਕਿਰਪਾ ਹੋਈ (ਸ਼ਬਦਾਰਥ) 
“ਕਤ ਕਉ ਡਹਕਾਵਹੁ ਲੋਗਾ ਮੋਹਨ ਦੀਨ ਕਿਰਪਾਈ। ” 

- ਮਾਰੂ ੫, ੨੦, ੧੪੧ (1005) 
ਹੋਰ ਰੂਪ: 
ਕਿਰਪਾਏ - 
“ਅਤੁਲੂ ਅਤੁਲੁ ਅਤੁਲੁ ਨਹ ਤੁਲੀਐ ਭਗਤਿ ਵਛਲੁ ਕਿਰਪਾਏ । ” (ਕਿਰਪਾਵਾਨ 
ਹੋਏ, ਕਿਰਪਾ ਕਰੇ) 

- ਬਿਲਾ ੫, ੮੧, ੪:੧ (820) 
ਕ੍ਰਿਪਾਲੂ, ਦਇਆਲੂ 
“ਹਮ ਹਰਿ ਹਿਰਦੈ ਜਪਿਓ ਨਾਮੁ ਨਰਹਰਿ ਪ੍ਰਭਿ ਕ੍ਰਿਪਾ ਕਰੀ ਕਿਰਪਾਸ। ”” 

- ਕਾਨ ੪, ੩, ੧:੧ (1295) 

ਕ੍ਰਿਪਾ ਦੁਆਰਾ 
“ਜਗੁ ਜੀਤੋ ਹੋ ਹੋ ਗੁਰ ਕਿਰਪਾਧਿ। ”” 

- ਕਾਨ ੫, ੩੩, ੧":੪ (1304) 


“ਹਰਿ ਹੋ ਹੋ ਕਿਰਪਾਨ। ? 


- ਕਾਨ ੪, ੧੨, ੧":੪ (1298) 
ਕ੍ਰਿਪਾ ਦੁਆਰਾ 


“ਸਰਨਿ ਸਰਨਿ ਸਰਨਿ ਪ੍ਰਭ ਪਾਵਉ ਦੀਜੈ ਸਾਧਸੰਗਤਿ ਕਿਰਪਾਨਦ। ”” 
- ਸਾਰ ੫, ੭, ੪:੧ (1204) 


- ਗਉ ੫, ੯੧, ੪:੧ (183) 


ਕਿਰਪਾਨਿਧੇ - 
“ਨਿਰਗੁਨਿ ਨਿਮਾਣੀ ਅਨਾਥਿ ਬਿਨਵੈ ਮਿਲਹੁ ਪੁਭ ਕਿਰਪਾ ਨਿਧੇ। ” (ਹੇ ਕ੍ਰਿਪਾ ਦੇ 
ਭੰਡਾਰ) 

- ਬਿਹਾ ੫, ਛੰਤ ੨, ੩:੩ (543) 
ਕ੍ਰਿਪਾ ਹੋਈ 
“ਸੇਈ ਸੇਈ ਭਗਤ ਜਿਨਾ ਕਿਰਪਾਰੀਆ। ” 

- ਮਾਝ ੫, ਅਸ ੧੨, ੧:੨ (240) 





1190 


“ਭਏ ਕਿਰਪਾਲ ਠਾਕੁਰ ਰਹਿਓ ਆਵਣ ਜਾਣਾ। ”” 
- ਸਿਰੀ ੫, ੯੭, ੪੧ (52) 
““ਨਿਸਿ ਬਾਸੁਰ ਮਨਿ ਅਨਦੁ ਹੋਤ ਚਿਤਵਤ ਕਿਰਪਾਲ। ” (ਕ੍ਰਿਪਾਲੂ ਭਾਵ ਪ੍ਰਭੂ) 
- ਬਿਲਾ ੫, ੪੧, ੧":੨ (811) 
“ਪਾਰਬ੍ਰਹਮ ਪਰਮੇਸਰ ਸਤਿਗੁਰ ਹਮ ਬਾਰਿਕ ਤੁਮ ਪਿਤਾ ਕਿਰਪਾਲ। ” (ਕ੍ਰਿਪਾਲੂ) 
- ਬਿਲਾ ੫, ੧੨੧, ੧":੨ (828) 
ਹੋਰ ਰੂਪ: 
ਕਿਰਪਾਲਾ - 
“ਦੀਨ ਦਇਆਲ ਸਦਾ ਕਿਰਪਾਲਾ ਠਾਢਿ ਪਾਈ ਕਰਤਾਰੇ ਜੀਉ। ” (ਕ੍ਰਿਪਾ ਕਰਨ 
ਵਾਲਾ) 
- ਮਾਝ ੫, ੩੬, ੧:੩ (105) 
“ਸਭਿ ਜੀਅ ਭਏ ਕਿਰਪਾਲਾ। ” (ਮਿਹਰਬਾਨ ਹੋਏ) 
- ਸੋਰ ੫, ੬੪, ੩:੨ (625) 
“ਦਰਸਨੁ ਦੇਹੁ ਪੂਰਨ ਕਿਰਪਾਲਾ। ”” (ਕ੍ਰਿਪਾਲੂ ਪ੍ਰਭੂ) 


੦ ੨ ੪੮ = 


- ਸੂਹੀ ੫, ੩੮, ੧੩੨ (744) 
ਕਿਰਪਾਲਿ - 
“ਗੁਰਿ ਕਿਰਪਾਲਿ ਕ੍ਰਿਪਾ ਪ੍ਰਭਿ ਧਾਰੀ ਬਿਨਸੇ ਸਰਬ ਅੰਦੇਸਾ। ” (ਕ੍ਰਿਪਾਲੂ) 
- ਗਉ ੫, ੧੫੩”, ੪:੧ (213) 
ਕਿਰਪਾਲ - 
“ਸਰਣਿ ਪਏ ਪ੍ਰਭ ਆਪਣੇ ਗੁਰ ਹੋਆ ਕਿਰਪਾਲੁ। ” (ਕ੍ਰਿਪਾਲੂ) 
- ਸਿਰੀ ੫, ੮੬, ੧੧ (48) 
ਕਿਰਪਾਲੇ - 
“ਸਾਗਰ ਮਹਿ ਬੋਹਿਥੁ ਪਾਇਓ ਹਰਿ ਨਾਨਕ ਕਰੀ ਕ੍ਰਿਪਾ ਕਿਰਪਾਲੇ। ” (ਕ੍ਰਿਪਾਲੂ 
ਪ੍ਰਭੂ ਨੇ) 
- ਧਨਾ ੫, ੩੨, ੨੪੨ (679) 


ਕ੍ਰਿਪਾਵੰਤ/ਕ੍ਰਿਪਾ ਦੇ ਧਾਰਨੀ (ਪ੍੍ਭੂ) 


“ਬਿਸਮ ਭਈ ਪੇਖਿ ਬਿਸਮਾਦੀ ਪੂਰਿ ਰਹੇ ਕਿਰਪਾਵਤ। ” 
- ਸਾਰ ੫, ੯, ੧:੧ (1205) 


ਕਿਪਾਲੁ 
“ਹਰਿ ਹੋ ਹੋ ਕਿਰਪੀਸ। ”?” 
- ਕਾਨ ੪, ੮, ੧੪ (1296) 


“ਪ੍ਰਭ ਭਏ ਹੈ ਕਿਰਪੇਨ। ” 


- ਕਾਨ ੫, ੩੫, ੨:੪ (1305) 


ਕ੍ਰਿਪਾ, ਬਖਸ਼ਿਸ਼ 
“ਅੰਮ੍ਰਿਤ ਨਾਮੁ ਨਿਰਮੋਲਕੁ ਹਰਿ ਜਸੁ ਤਿਨਿ ਪਾਇਓ ਜਿਸੁ ਕਿਰਪੈਨ। ” 





ਕਿਰਾਖੀ ---- 


1191 


- ਧਨਾ ੫, ੧੩, ੩:੧ (674) 


“ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ। ” (ਭਾਵ 
ਨਾਚੀਜ, ਦੀਨ) 

- ਗੂਜ ੪, ਸੋਦ ੪, ੧੨ (10) 
“ਦਇਆ ਕਰਹੁ ਕਿਰਮ ਅਪੁਨੇ ਕਉ ਇਹੈ ਮਨੋਰਥੁ ਸੁਆਉ। (ਨਿਮਾਨੇ ਜੀਵ) 

- ਆਸਾ ੫, ੧੩੯, ੨੧ (406) 

“ਜਬ ਜਰੀਐ ਤਬ ਹੋਇ ਭਸਮ ਤਨੁ ਰਹੈ ਕਿਰਮ ਦਲ ਖਾਈ। ” (ਕੀੜਿਆਂ ਦੀ 
ਫੌਜ) 

- ਸੋਰ ਕਬ, ੨, ੧:੧ (654) 


- ਮਾਰੂ ੫, ਸੋਲਾ ੧੩, ੨:੨ (1084) 


ਕਿਰਮਾਇ - 
“ਸੰਤਨ ਕੈ ਦੁਖਨਿ ੜ਼ਿਗਦ ਜੋਨਿ ਕਿਰਮਾਇ। ” (ਕਿਰਮ ਆਦਿ) 

- ਗਉ ੫. ਸੁਖ ੧੩, ੨:੪ (279) 
ਕਿਰਮਾਇਣਾ - 
“ਸੇਵਾ ਸੁਰਤਿ ਨ ਜਾਣਾ ਕਾਈ ਤੁਮ ਕਰਹੁ ਦਇਆ ਕਿਰਮਾਇਣਾ। ”! (ਕਿਰਮ 
ਉਪਰ) 


- ਮਾਰੂ ੫, ਸੋਲਾ ੭, ੧੨੪੩ (1078) 


(ਸੰ.)ਖਿਚੀ, ਮੁਕਾਈ 
“ਤਹ ਭਇਆ ਪ੍ਰਗਾਸੁ ਮਿਟਿਆ ਅੰਧਿਆਰਾ ਜਿਉ ਸੂਰਜ ਰੈਣਿ ਕਿਰਾਖੀ। ” 
- ਸਿਰੀ ੪, ਵਾਰ ੧੨੪ (87) 


ਕਿਰਾੜਾ ---- ਬਾਣੀਏ, ਮਾਇਆ ਦੇ ਲੋਭੀ 


“ਨਾਲਿ ਕਿਰਾੜਾ ਦੋਸਤੀ ਕੂੜੈ ਕੂੜੀ ਪਾਇ। ” 
- ਸਲੋ ੧, ੨੧੧੧ (1412) 


“ਕਲਰ ਕੇਰੀ ਕੰਧ ਜਿਉ ਅਹਿਨਿਸਿ ਕਿਰਿ ਢਹਿ ਪਾਇ। ”? 
- ਸਿਰੀ ੧, ੧੩, ੧:੨ (18) 


(1) (ਸੰ.) ਕੰਮ, ਕਰਮ 
“ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤਿ ਸਾਸਤ ਜੀ ਕਰਿ ਕਿਰਿਆ ਖਟੁ 
ਕਰਮ ਕਰੰਤਾ। ” (ਧਾਰਮਕ ਕੰਮ/ਸੰਸਕਾਰ) 
- ਆਸਾ ੪, ਸੋਪੁ ੧, ੪:੪ (11) 
“ਓਨਾ ਪਿੰਡੁ ਨ ਪਤਲਿ ਕਿਰਿਆ ਨ ਦੀਵਾ ਮੁਏ ਕਿਥਾਊ ਪਾਹੀ। ” (ਰੀਤ, 
ਧਾਰਮਿਕ ਸੰਸਕਾਰ) 
- ਮਾਝ ੧, ਵਾਰ ੨੬ਸ, ੧, ੧:੫ (149) 





1192 


ਕਿਰਿਆਚਾਰ - ਕਿਰਿਆ ਦਾ ਆਚਾਰ, ਕਰਮ ਕਾਂਡ 
“ਕਿਰਿਆਚਾਰ ਕਰਹਿ ਖਟੁ ਕਰਮਾ ਇਤੁ ਰਾਤੇ ਸੰਸਾਰੀ। ? 
- ਗੂਜ ੫, ੨, ੧੧ (495) 


“ਕੀਰਤਿ ਰਵਿ ਕਿਰਣਿ ਪ੍ਰਗਟਿ ਸੰਸਾਰਹ ਸਾਖ ਤਰੋਵਰ ਮਵਲਸਰਾ। ” 
- ਸਵ ੩, ੧:੫ (1392) 
(“ਕਿਰਿਣ” ਦੇ ਇਹ ਸ਼ਬਦ ਜੋੜ ਸ਼ਬਦਾਰਥ ਦੀ 1957 ਛਾਪ ਵਿਚ ਹਨ) 


(ਸੰ) ਪਾਪ, ਗੁਨਾਹ 
“ਕਿਲਬਿਖ ਕਾਟੇ ਨਿਰਮਲੁ ਥੀਆ। ” 

- ਮਾਝ ੫, ੨੪, ੨੩੨ (101) 
ਹੋਰ ਰੂਪ: 
ਕਿਲਵਿਖ - 
“ਜਿਸੁ ਪੇਖਤ ਕਿਲਵਿਖ ਹਿਰਹਿ ਮਨਿ ਤਨਿ ਹੋਵੈ ਸਾਂਤਿ। ” 

- ਸਿਰੀ ੫, ੮੩, ੩:੧ (47) 
“ਚਾਰੇ ਕਿਲਵਿਖ ਉਨਿ ਅਘ ਕੀਏ ਹੋਆ ਅਸੁਰ ਸੰਘਾਰੁ। ? 

- ਸਿਰੀ ੫, ਅਸ ੨੬, ੪੧੨ (70) 

(ਚਾਰ ਪਾਪ ਹਨ: ਮਦਪਾਨ, ਸੋਨਾ ਚੁਰਾਉਣਾ, ਗੁਰਨਾਰੀ ਗਮਨ, ਗਊ ਬ੍ਰਾਹਮਣ 
ਘਾਤ) 
ਕਿਲਵਿਖਹੁ - 


“ਨਸਿ ਵੰਵਹੁ ਕਿਲਵਿਖਹੁ ਕਰਤਾ ਘਰਿ ਆਇਆ। ” (ਹੇ ਪਾਪੋ) 
- ਆਸਾ ੫, ਛੰਤ ੧੨, ੨੯੧ (460) 


ਕਿਵੇ 
“ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ। ” 
- ਜਪੁ ੧, ੧5੫ (1) 
“ਹਰਿ ਸੁਖਦਾਤਾ ਸਭਨਾ ਗਲਾ ਕਾ ਤਿਸ ਨੋ ਧਿਆਇਦਿਆ ਕਿਵ ਨਿਮਖ ਘੜੀ ਮੁਹੁ 
ਮੋੜੀਐ। ” (ਕਿਉਂ) 
- ਬਿਹਾ ੪, ਵਾਰ ੪੨ (550) 
“ਕਿਆ ਜਾਣਾ ਕਿਵ ਮਰਹਿਗੇ ਕੈਸਾ ਮਰਣਾ ਹੋਇ। ” (ਮਰਨਾ ਕਿਹੋ ਜਿਹਾ ਹੋਵੇਗਾ) 
- ਬਿਹਾ ੪, ਵਾਰ ੧੭ਸ, ੩, ੨:੧ (555) 
(ਸੰ. ,) ਬੂਹੇ ਦੇ ਤਖਤੇ, ਦਰਵਾਜ਼ਾ, ਭਿਤ 
“ਖੋਲਿ ਕਿਵਾਰ ਦਿਖਾਲੇ ਦਰਸਨੁ ਪੁਨਰਪਿ ਜਨਮਿ ਨ ਆਈਐ। ”” 
- ਆਸਾ ੫, ੫੦, ੧੨ (383) 
“ਤੁਝ ਬਿਨੁ ਸੁਰਤਿ ਕਰੈ ਕੋ ਮੇਰੀ ਦਰਸਨੁ ਦੀਜੈ ਖੋਲ੍ਹ ਕਿਵਾਰ। ” 
- ਬਿਲਾ ਕਬ, ੭, ੧":੨ (856) 
ਹੋਰ ਰੂਪ: 
ਕਿਵਾਰਾ - 
“ਭੁਮਤ ਬਿਆਪਤ ਜਰੇ ਕਿਵਾਰਾ। ” 





1193 


- ਸੂਹੀ ੫, ਅਸ ੧, ੪:੧ (759) 
ਕਿਵਾਰੀ - 
“ਕਾਮੁ ਕਿਵਾਰੀ ਦੁਖੁ ਸੁਖੁ ਦਰਵਾਨੀ ਪਾਪੁ ਪੁੰਨ ਦਰਵਾਜਾ। ” (ਤਾਕੀ, ਛੋਟਾ ਬੂਹਾ) 
- ਭੈਰ ਕਬ, ੧੭, ੨:੧ (1161) 


“ਦੇਇ ਕਿਵਾੜ ਅਨਿਕ ਪੜਦੇ ਮਹਿ ਪਰ ਦਾਰਾ ਸੰਗਿ ਫਾਕੈ। ? 
- ਸੋਰ ੫, ੨੬, ੩੯੧ (616) 
ਹੋਰ ਰੂਪ: 
ਕਿਵਾੜਾ - 
“ਕਹੁ ਨਾਨਕ ਭੂਮ ਕਟੇ ਕਿਵਾੜਾ ਬਹੁੜਿ ਨ ਹੋਈਐ ਜਉਲਾ ਜੀਉ। ”? 
- ਮਾਝ ੫, ੨੬, ੪੧੨ (102) 


“ਮਲੁ ਹਉਮੈ ਧੋਤੀ ਕਿਵੈ ਨ ਉਤਰੈ ਜੇ ਸਉ ਤੀਰਥ ਨਾਇ। ”? 
- ਸਿਰੀ ੩, ੬੪, ੧੨ (39) 

ਤਾੜਨਾ ਦੀ ਆਵਾਜ਼, ਸਾਵਧਾਨ ਕਰਨ ਲਈ ਦਿਤੀ ਆਵਾਜ਼ 

“ਕਿੜੀ ਪਵੰਦੀ ਮੁਹਾਇਓਨੁ ਭਾਈ ਬਿਖਿਆ ਨੋ ਲੋਭਾਇ। ” 
- ਸੋਰ ੩, ਅਸ ੩, ੭੨ (639) 


“ਅਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ।” 

- ਜਪੁ ੧, ੬:੩ (2) 
““ਜਨਨਿ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ। ” (ਕਿਸੇ ਦਾ 
ਆਸਰਾ) 


- ਗੂਜ ੫, ਸੋਦ ੫, ੨:੧ (10) 


“ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ। ” (ਦੀਆਂ) 


- ਜਪੁ ੧, ੩੨੯੪ (7) 
(2) ਕਿਉ, ਕਿਸ ਲਈ 
“ਕੀ ਨ ਸੁਣੇਹੀ ਗੋਰੀਏ ਆਪਣ ਕੰਨੀ ਸੋਇ। ”” (ਕਿਉਂ) 
- ਸਿਰੀ ੧, ੨੪, ੩:੧ (23) 
“ਏਕਸੁ ਚਰਣੀ ਜੇ ਚਿਤੁ ਲਾਵਹਿ ਲਬਿ ਲੋਭਿ ਕੀ ਧਾਵਸਿਤਾ। ? (ਕਿਸ ਲਈ) 
- ਗਉ ੧, ੧੫, ੩:੨ (156) 
“ਕੀ ਵਿਸਰਹਿ ਦੁਖੁ ਬਹੁਤਾ ਲਾਗੇ। ” (ਕਿਉ ਵਿਸਾਰਦਾ ਹੈ ?) 
- ਆਸਾ ੧, ੧੯, ੧"੧ (354) 
(3) ਪ੍ਰਸ਼ਨ ਵਾਚਕ, ਕਿਆ 
“ਮਨ ਐਸਾ ਲੇਖਾ ਤੂੰ ਕੀ ਪੜਿਆ। ” 
- ਆਸਾ ੩, ਪਟੀ ੧":੧ (434) 
“ਅਪਨਾ ਘਰੁ ਮੂਸਤ ਰਾਖਿ ਨ ਸਾਕਹਿ ਕੀ ਪਰ ਘਰੁ ਜੋਹਨ ਲਾਗਾ। ”” 
- ਸੋਰ ੧, ੧੦, ੧੧ (598) 





1194 


(4) ਕੀਤੀ, ਕੀਤਾ 
“ਅਪਨੇ ਭਗਤ ਪਰਿ ਕੀ ਪ੍ਰਤਿਪਾਲ। ”” 
- ਭੈਰ ਨਾਮ, ੧੦, ੧੬:੧ (1166) 
(5) ਤੋਂ (ਭਾਵ) 
“ਜਹ ਕੀ ਉਪਜੀ ਤਹ ਰਚੀ ਪੀਵਤ ਮਰਦਨ ਲਾਗ। ” 
- ਗਉ ਕਬ, ੬੪, ੩:੧ (337) 
(6) ਨੂੰ 
“ਏਤੀ ਮਾਰ ਪਈ ਕਰਲਾਣੇ ਤੈ' ਕੀ ਦਰਦ ਨ ਆਇਆ। ?” 
- ਆਸਾ ੧, ੩੯, ੧:੩ (360) 
“ਮੈ ਕੀ ਨਦਰਿ ਨ ਆਵਹੀ ਵਸਹਿ ਹਭੀਆ ਨਾਲਿ। ” (ਮੈਨੰ) 
- ਵਡ ੧, ੧, ੩:੧ (557) 


“ਮੀਤੁ ਸਾਜਨੁ ਸਖਾ ਬੰਧਪੁ ਹਰਿ ਏਕੁ ਨਾਨਕ ਕੀਉ। ”” 
- ਮਾਰੂ ੫, ੨੮, ੨:੨ (1007) 
(1) ਕੀਤਾ ਹੋਇਆ 
“ਆਗਿਆ ਤੁਮਰੀ ਮੀਠੀ ਲਾਗਉ ਕੀਓ ਤੁਹਾਰੋ ਭਾਵਉ । ”” 
- ਟੋਡੀ ੫, ੫, ੨੧ (713) 


“ਮਨ ਮੀਠ ਤੁਹਾਰੋ ਕੀਓ। ”? 


- ਨਟ ੫, ੨, ੧੨ (978) 
(2) ਕਰ ਦਿਤਾ, ਵੇਖੋ ਕੀਉ 
“ਜੈਕਾਰੁ ਕੀਓ ਧਰਮੀਆ ਕਾ ਪਾਪੀ ਕਉ ਡੰਡੁ ਦੀਓਇ। ” 
- ਸਿਰੀ ੪, ਵਾਰ ੧੬:੫ (89) 
“ਕਾਟਿ ਜੇਵਰੀ ਕੀਓ ਦਾਸਰੋ ਸੰਤਨ ਟਹਲਾਇਓ। ” (ਬਣਾ ਦਿਤਾ) 
- ਗਉਂ ੫, ੧੩੬”, ੧:੧ (209) 
“ਹਰਿ ਸਿਮਰਨਿ ਕੀਓ ਸਗਲ ਅਕਾਰਾ। ” (ਬਣਾਇਆ, ਕੀਤਾ) 
- ਗਉ ੫. ਸੁਖ ੧, ੮:੭ (263) 
(3) ਕੀਤਾ ਕਰਮ 
“ਜਨ ਭਗਤਨ ਕੋ ਕਹੋ ਨ ਮਾਨੋ ਕੀਓ ਅਪਨੋ ਪਈਹੈ। ”” 
- ਗੂਜ ਕਬ, ੧, ੨੨ (524) 
(4) ਕੀਤਾ 
“ਇਸਨਾਨੁ ਕੀਓ ਅਠਸਠਿ ਸੁਰਸਰੀ । ”” 
- ਭੈਰ ੪, ੨, ੩੨ (1134) 


-<<- ਕੀਤਾ 
“ਸਚਿਆਰਾ ਦੇਇ ਵਡਿਆਈ ਹਰਿ ਧਰਮ ਨਿਆਉ ਕੀਓਇ। ” 
- ਸਿਰੀ ੪, ਵਾਰ ੧੬:੩ (89) 


- ਸਿਰੀ ੧, ੩੦, ੧੨ (24) 





1195 


“ਕਲਿ ਮਹਿ ਰੁਪੁ ਕਰਤਾ ਪੁਰਖੁ ਸੋ ਜਾਣੈ ਜਿਨਿ ਕਿਛੁ ਕੀਅਉ। ” 
੍‌੍ - ਸਵ ੩, ੧੯:੫ (1395) 
“ਗੁਰ ਰਾਮਦਾਸ ਘਰਿ ਕੀਅਉ ਪ੍ਰਗਾਸਾ। ” (ਜਨਮ ਲਿਆ) 
- ਸਵ ੫, ਕਲ, ੧:੫ (1407) 
-<-- ਕੀਤੇ 
“ਜਹ ਭੰਡਾਰੀ ਹੁ ਗੁਣ ਨਿਕਲਹਿ ਤੇ ਕੀਅਹਿ ਪਰਵਾਣੁ । ” 
੍‌੍ - ਸਾਰ ੪, ਵਾਰ ਪਸ, ੨, ੨:੩ (1239) 


“ਉਗਵਣਹੁ ਤੈ ਆਥਵਣਹੁ ਚਹੁ ਚਕੀ ਕੀਅਨੁ ਲੋਆ। ”” 
- ਰਾਮ ਬਸ, ਵਾਰ ੮:੬ (968) 


“ਸੁਨਿਬੋ ਸਖੀ ਕੰਤਿ ਹਮਾਰੋ ਕੀਅਲੋ ਖਸਮਾਨਾ। ” 


- ਆਸਾ ੫. 2, ੧":੧ (372) 


- ਜਪੁ ੧, ੩੬੫ (8) 


“ਨਾਨਕ ਦੁਨੀਆਂ ਕੀਆਂ ਵਡਿਆਈਆਂ ਅਗੀ ਸੇਤੀ ਜਾਲਿ। ” 
- ਮਲਾ ੧, ਵਾਰ ੨੬ ਸ ੧, ੧:੧ (1290) 
ਕੀਆਹ - 
“ਮਿਲਿ ਕੈ ਕਰਹ ਕਹਾਣੀਆ ਸੰਮੁਥ ਕੰਤ ਕੀਆਹ। ”” 
- ਸਿਰੀ ੧, ੧੭, ੧੨ (17) 
(2) ਕੀਤਾ, ਸਿਰਜਿਆ 
“ਤੁ ਆਪੇ ਕਰਤਾ ਤੇਰਾ ਕੀਆ ਸਭੁ ਹੋਇ। ”? 
੍‌੍ - ਆਸਾ ੪, ਸੋਪੁ, ੨, ੪:੧ (11) 
“ਤਿਤੁ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕੁ ਤਿਨਹਿ ਕੀਆ। ? (ਸਿਰਜਿਆ) 
- ਆਸਾ ੧, ਸੋਪੁ ੩, ੧੧ (12) 
“ਸੋਈ ਕਾਜੀ ਜਿਨਿ ਆਪੁ ਤਜਿਆ ਇਕੁ ਨਾਮੁ ਕੀਆ ਆਧਾਰੋ। ” (ਬਣਾਇਆ) 
- ਸਿਰੀ ੧, ੨੮, ੩:੧ (24) 
(3) ਕੀਤਾ, ਕਰਨ ਦੀ ਕਿਆ 
“ਸਾਧਸੰਗਤਿ ਸਿਉ ਸੰਗੁ ਨ ਕੀਆ ਬਹੁ ਜੋਨੀ ਦੁਖੁ ਪਾਵੈ । ? 
- ਆਸਾ ੫, ਪਹ ੪, ੩੪ (77) 
“£ਗਵਨੁ ਕੀਆ ਧਰਤੀ ਭਰਮਾਤਾ। ” 
- ਮਾਝ ੫, ੧੨, ੩੪੨ (98) 
“ਕੀਆ ਗਰਬੁ ਨ ਆਵੈ ਰਾਸਿ। ” (ਕੀਤਾ ਹੋਇਆ) 





1196 


- ਗਉਂ ੧, ੧੦, ੨:੩ (154) 
“ਏਕੁ ਜਿ ਸਾਜਨੁ ਮੈ ਕੀਆ ਸਰਬ ਕਲਾ ਸਮਰਥੁ । ” (ਕੀਤਾ, ਬਣਾਇਆ) 
- ਗਉ ੫. ਵਾਰ ੧੮ਸ, ੫. ੧:੧ (322) 


“ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ। ” 
- ਸਲੋ ਫਰ, ੯੯੪ (1383) 

(4) ਸਿਰਜਿਆ/ਬਣਾਇਆ ਹੋਇਆਂ, ਕਿਰਤ, ਸਿਰਜਣਾ, ਸ਼ਿਸ਼ਟੀ) 
“ਆਪਿ ਸਤਿ ਕੀਆ ਸਭੁ ਸਤਿ। ” (ਸਾਜਿਆ, ਕੀਤਾ ਹੋਇਆ, ਸ਼ਿਸ਼ਟੀ ਰਚਨਾ) 

- ਗਉ ੫. ਸੁਖ ੧੬, ੭:੫ (284) 
“ਕਰਤੇ ਕੀ ਮਿਤਿ ਨ ਜਾਨੈ ਕੀਆ। ?” 

- ਗਉਂ ੫. ਸੁਖ ੧੬, ੭:੯ (285) 
(5) ਕੀਤੇ ਕੰਮ (ਭਾਵ) 
“ਸੋ ਕਿਉ ਬਿਸਰੈ ਜਿ ਕੀਆ ਜਾਨੈ । ? 

- ਗਉ ੫. ਸੁਖ ੨੦, ੪:੨ (290) 
“ਪ੍ਰਭ ਕਾ ਕੀਆ ਮੀਠਾ ਮਾਨੈ । ” 


- ਆਸਾ ੫, ੮੮, ੧੨ (392) 


ਖਾਤਰ, ਲਈ 
“ਜਾ ਕੈ ਕੀਐ ਸੁਮੁ ਕਰੈ ਤੇ ਬੈਰ ਬਿਰੋਧੀ। ? 


- ਬਿਲਾ ੫, ੩੬, ੩੧ (809) 


“ਹਰਿ ਕੀਈ ਹਮਾਰੀ ਸਫਲ ਜਾਤਾ। ”” 
- ਬਿਲਾ ੪, ੭, ੧:੪ (801) 


(1) ਕੀਤੇ, ਬਣਾਏ, ਸਿਰਜੇ, ਪੈਦਾ ਕੀਤੇ 
“ਖੁਟ ਤੁਰਸੀ ਮੁਖਿ ਬੋਲਣਾ ਮਾਰਣ ਨਾਦ ਕੀਏ । ” 
- ਸਿਰੀ ੧, ੭, ੧੧੨ (16) 
“ਹੈਵਰ ਗੈਵਰ ਬਹੁ ਰੰਗੇ ਕੀਏ ਰਥ ਅਥਾਕ। ? (ਸਿਰਜੇ) 
- ਸਿਰੀ ੫, ੭੧, ੨:੨ (42) 
“ਜੀਅ ਜੰਤ ਸਭਿ ਜਿਨਿ ਕੀਏ ਆਠ ਪਹਰ ਤਿਸੁ ਜਾਪਿ। ” (ਪੈਦਾ ਕੀਤੇ) 
- ਸਿਰੀ ੫, ੭੯, ੩:੨ (45) 
“ਦੇਵਤਿਆ ਦਰਸਨ ਕੈ ਤਾਈ ਦੂਖ ਭੂਖ ਤੀਰਥ ਕੀਏ । ” (ਬਣਾਏ) 
- ਆਸਾ ੧, ੩੩, ੧੧ (358) 
“ਜਿਨਿ ਗੜ ਕੋਟ ਕੀਏ ਕੰਚਨ ਕੇ ਛੋਡਿ ਗਇਆ ਸੋ ਰਾਵਨੁ। (ਉਸਾਰੇ) 
- ਮਾਰੂ ਕਬ, ੬, ੧:੧ (1104) 
(2) ਕੀਤੇ, ਕਰਨ ਦੀ ਕਿਆ 
“ਅਨਿਕ ਬਰਖ ਕੀਏ ਜਪ ਤਾਪਾ। ” 
- ਮਾਝ ੫. ੧੨. ੩੧ (98) 
“ਨਾਨਕ ਦਾਸ ਕੀਏ ਪੁਭਿ ਅਪੁਨੇ ਹਰਿ ਕੀਰਤਨਿ ਰੰਗ ਮਾਣੇ ਜੀਉ। ”? 





1197 


- ਮਾਝ ੫, ੪੨, ੪:੩ (106) 
“ਸੁਨਤਿ ਕੀਏ ਤੁਰਕੁ ਜੇ ਹੋਇਗਾ ਅਉਰਤ ਕਾ ਕਿਆ ਕਰੀਐ। ”” (ਕੀਤਿਆਂ, 
ਕਰਨ ਨਾਲ) 
- ਆਸਾ ਕਬ, ੮, ੩੧ (477) 
“ਸਗਲ ਮਨੋਰਥ ਪ੍ਰਭ ਕੀਏ ਭੇਟੇ ਗੁਰਦੇਵ। ” (ਪੂਰੇ ਕੀਤੇ) 
- ਬਿਲਾ ੫, ੭੪, ੧:੧ (819) 
“ਕਰਿ ਕਿਰਪਾ ਅਪੁਨੇ ਪ੍ਰਭਿ ਕੀਏ । ” (ਬਣਾਏ) 
- ਪ੍ਰਭਾ ੫, ੬, ੧:੧ (1339) 
ਕਿਸ ਨੰ 
“ਤਹ ਛਲ ਛਿਦੁ ਲਗਤ ਕਹੁ ਕੀਸ । ”” 
- ਗਉ ੫. ਸੁਖ ੨੧, ੪:੬ (291) 
(ਸੰ.) ਧਾਨ ਅਥਵਾ ਕਣਕ ਦੀ ਬੱਲੀ ਨਾਲ ਜੋ ਤਿੱਖੇ ਕੰਡੇ ਹੁੰਦੇ ਹਨ) 
““ਸਣੁ ਕੀਸਾਰਾ ਚਿਥਿਆ ਕਣ ਲਇਆ ਤਨੁ ਝਾੜਿ। ” 
- ਮਾਝ ੧, ਵਾਰ ੧੧ਸ, ੧, ੧:੨ (142) 


“ਹਰਿ ਜਨ ਸੋਭਾ ਸਭ ਜਗ ਉਪਰਿ ਜਿਉ ਵਿਚਿ ਉਡਵਾ ਸਸਿ ਕੀਕ। ” 
- ਪੁਭਾ ੪, ੩, ੨੨ (1336) 


ਚਿਕੜ, ਗਾਰਾ 


“ਨੀਚ ਕੀਚ ਨਿਮ੍੍‌ਤ ਘਨੀ ਕਰਨੀ ਕਮਲ ਜਮਾਲ। ” 


- ਚਉ ੫, ੯੨ (1364) 


“ਥੋਟੁ ਨ ਕੀਚਈ ਪ੍ਰਭੁ ਪਰਖਣਹਾਰਾ। 
- ਆਸਾ ੫, ਛੰਤ ੧੩, ੩:੧ (461) 
“ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ। ” 
- ਆਸਾ ੧, ਵਾਰ ੨੧:੩ (474) 


“ਓਥੈ ਖੋਟੇ ਸਟੀਅਹਿ ਖਰੇ ਕੀਚਹਿ ਸਾਬਾਸਿ। ” 
- ਮਾਝ ੧, ਵਾਰ ੧੮ਸ, ੨, ੧:੧੧ (146) 
“ਕੀਚਹਿ ਰਸ ਭੋਗ ਖੁਸੀਆ ਮਨ ਕੇਰੀ। ” (ਕਰੇ) 
- ਬਿਲਾ ੧, ਅਸ ੨, ੨੧ (832) 
“ਲੇਖੇ ਬੋਲਣੁ ਲੇਖੈ ਚਲਣੁ ਕਾਇਤੁ ਕੀਚਹਿ ਦਾਵੇ । ” (ਕਰੀਏ) 
- ਸਾਰ ੪, ਵਾਰ ੨ਸ, ੧, ੨:੪ (1238) 


“ਜੇ ਕੀਚਨਿ ਲਖ ਉਪਾਵ ਤਾਂ ਕਹੀ ਨ ਘੁਲੀਐ । ” 
- ਰਾਮ ੫, ਵਾਰ ੧੪੨ (964) 





1198 


“ਕੀਚੜਿ ਡੂਬੈ ਮੈਲੁ ਨ ਜਾਇ। ” 
- ਧਨਾ ੧, ਅਸ ੧, ੧":੨ (685) 


“ਵਾਣਤ ਸੋਈ ਸੰਤੁ ਸੁਇ ਭੂਮ ਤੇ ਕੀਚਿਤ ਭਿੰਨ। ” 
- ਗਉ ੫. ਬਾਅ ੨੬੫ (255) 


“ਸਠ ਕਠੋਰੁ ਕੁਲਹੀਨੁ ਬਿਆਪਤ ਮੋਹ ਕੀਚੁ । ? 
- ਆਸਾਂ ੫, ਛੰਤ ੮, ੨੨ (458) 


“ਨਾਨਕ ਕਾਗਦ ਲਖ ਮਣਾ ਪੜਿ ਪੜਿ ਕੀਚੈ ਭਾਉ । ? 
- ਸਿਰੀ ੧, ੨, ੪੧ (15) 
“ਗੁਰਮੁਖਿ ਜਿਨੀ ਜਾਣਿਆ ਤਿਨ ਕੀਚੈ ਸਾਬਾਸਿ। ” (ਕਰੀਏ) 
- ਸਿਰੀ ੧, ੨੦, ੫੯੧ (20) 


“ਤਿਸੁ ਸਿਉ ਨੇਹੁ ਨ ਕੀਜਈ ਜੋ ਦੀਸੈ ਚਲਣਹਾਰੁ । ” 
- ਸਿਰੀ ੧, ੨੦, ੩੨ (21) 
“ਇਕਿ ਨਚਿ ਨਚਿ ਪੂਰਹਿ ਤਾਲ ਭਗਤਿ ਨ ਕੀਜਈ। ” (ਕਰਦੇ) 
- ਮਲਾ ੧, ਵਾਰ ੧੭:੩ (1285) 


“ਕਿਆ ਕਪੜੁ ਕਿਆ ਸੇਜ ਸੁਖਾਲੀ ਕੀਜਹਿ ਭੋਗ ਬਿਲਾਸ। ”” 
- ਮਾਝ ੧, ਵਾਰ ੧੦ਸ, ੧, ੨:੪ (142) 


“ਕਾਹੇ ਕੀਜਤੁ ਹੈ ਮਨਿ ਭਾਵਨੁ । ? 
- ਮਾਰੂ ਕਬ, ੬, ੧":੧ (1104) 


ਕੀਤਾ 
“ਸਚੀ ਕੁਦਰਤਿ ਸਚੀ ਬਾਣੀ ਸਚੁ ਸਾਹਿਬ ਸੁਖੁ ਕੀਜਾ ਹੇ। ” 
- ਮਾਰੂ ੫, ਸੋਲਾ ੩, ੫:੩ (1074) 


-<-- ਕਰੀਏ 

“ਕੋਕਿਲ ਅੰਬ ਪਰੀਤਿ ਚਵੈ ਸੁਹਾਵੀਆ ਮਨ ਹਰਿ ਰੰਗੁ ਕੀਜੀਐ। ”” 

- ਆਸਾ ੫, ਛੰਤ ੪, ੩੨ (455) 
ਕਰੀਏ, ਕਰੋ 
“ਗੁਰਮੁਖਿ ਕਿਪਾ ਕਰੇ ਭਗਤਿ ਕੀਜੈ ਬਿਨੁ ਗੁਰ ਭਗਤਿ ਨ ਹੋਈ। ?” 

- ਸਿਰੀ ੩, ੪੮, ੧:੧ (32) 

“ਤਿਨਾ ਭਗਤ ਜਨਾ ਕਉ ਸਦ ਨਮਸਕਾਰੁ ਕੀਜੈ ਜੋ ਅਨਦਿਨੁ ਹਰਿ ਗੁਣ 
ਗਾਵਣਿਆ। ” (ਕਰੋ) 

- ਮਾਝ ੩, ਅਸ ੨੪, ੧":੨ (123) 





1199 


“ਰੇ ਮਨ ਮੇਰੇ ਭਰਮੁ ਨ ਕੀਜੈ। ” (ਕਰ) 
- ਗਉ ੧, ੮, ੧":੧ (153) 


(1) (ਸੰ.) ਕੀੜਾ, ਕਿਰਮ 
“ਬਿਸਟਾ ਅੰਦਰਿ ਕੀਟ ਸੇ ਪਇ ਪਚਹਿ ਵਾਰੋ ਵਾਰ। ? 
- ਸਿਰੀ ੪, ਵਾਰ ੮ਸ, ੩, ੨:੪ (85) 


- ਗਉਂ ੫, ੭੨, ੧:੧ (176) 


“ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ। (ਕੀੜਿਆਂ ਬਹੁ ਵਚਨ) 
- ਜਪੁ ੧, ੭੪੫ (2) 
ਕੀਟੀ - 
“ਕਹਤ ਕਬੀਰ ਸੁਨਹੁ ਰੇ ਸੰਤਹੁ ਕੀਟੀ ਪਰਬਤੁ ਖਾਇਆ। ” (ਕੀੜੀ ਇਸਤਰੀ 
ਲਿੰਗ) 
- ਆਸਾ ਕਬ, ੬, ੪੧ (477) 
ਕੀਟੁ - 
“ਪਾਖਾਣਿ ਕੀਟੁ ਗੁਪਤੁ ਹੋਇ ਰਹਤਾ ਤਾ ਚੋ ਮਾਰਗੁ ਨਾਹੀ। ”” 
- ਆਸਾ ਧੰਨਾ, ੩, ੩੧ (488) 
(2) ਕੀਟ ਵਰਗੇ, ਤੁਛ (ਨਿਮਾਨੇ) 
“ਖਿਨ ਮਹਿ ਨੀਚ ਕੀਟ ਕਉ ਰਾਜ । ”” 
- ਗਉ ੫. ਸੁਖ ੧੧, ੪:੧ (277) 


ਹੋਰ ਰੂਪ: 
ਕੀਟਾ - 
“ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ। ” (ਨੀਵੇ' ਜੀਵ) 
- ਜਪੁ ੧, ੩੨੯੪ (7) 
(3) ਕੈਟਭ, ਇਕ ਦੈ'ਤ ਜੋ ਵਿਸ਼ਨੰ ਦੇ ਕੰਨ ਵਿਚੋ ਉਪਜਿਆ ਮੰਨਿਆ ਜਾਂਦਾ ਹੈ 


“ਸਹਸ ਬਾਹੁ ਮਧੁ ਕੀਟ ਮਹਿਖਾਸਾ। ”” 


- ਗਉ ੧, ਅਸ ੯, ੬:੧ (224) 


“ਲਸਕਰ ਤਰਕਸਬੰਦ ਬੰਦ ਜੀਉ ਜੀਉ ਸਗਲੀ ਕੀਤ। ”! (ਕਰਦੇ ਹੋਣ) 

- ਸਿਰੀ ੫, ਅਸ ੨੬, ੭:੩ (70) 
“ਬਾਟ ਘਾਟ ਤੋਸਾ ਸੰਗਿ ਮੋਰੈ ਮਨ ਅਪੁਨੇ ਕਉ ਮੈ ਹਰਿ ਸਖਾ ਕੀਤ। (ਕੀਤਾ 
ਬਣਾਇਆ ਹੈ) 

- ਟੋਡੀ ੫, ੨੧, ੧:੧ (716) 

ਹੋਰ ਰੂਪ: 
ਕੀਤਉ - 
“ਸਤਿਗੁਰੂ ਸੇਵਿ ਸੁਖੁ ਪਾਇਓ ਅਮਰਿ ਗੁਰਿ ਕੀਤਉ ਜੋਗੁ। ” (ਬਣਾਇਆ, ਕੀਤਾ) 





1200 


- ਸਵ ੩, ੭:੪ (1393) 


“ਥਾਪਿਆ ਨ ਜਾਇ ਕੀਤਾ ਨ ਹੋਇ। ” 
= ਜਪੁ ੧, ੫:੧ (2) 
“ਜੇਤਾ ਕੀਤਾ ਤੇਤਾ ਨਾਉ । ”(ਬਣਾਇਆ /ਸਿਰਜਿਆ) 
- ਜਪੁ ੧, ੧੯:੧੦ (4) 
“ਜਿਨਿ ਜਮੁ ਕੀਤਾ ਸੋ ਸੇਵੀਐ ਗੁਰਮੁਖਿ ਦੁਖੁ ਨ ਹੋਇ। ” (ਬਣਾਇਆ ਸਿਰਜਿਆ 
ਹੈ) 
- ਵਡ ੪, ਵਾਰ ੭ਸ, ੩, ੧:੪ (588) 
ਹੋਰ ਰੂਪ: 
ਕੀਤੀਅਨੁੰ - 
“ਅਵਖਧ ਸਭੇ ਕੀਤੀਅਨੁ ਨਿਦਕ ਕਾ ਦਾਰੂ ਨਾਹਿ। ” (ਬਣਾਏ ਹਨ) 
- ਗਉਂ ੪, ਵਾਰ ੨੯ਸ, ੫, ੨:੧ (315) 


ਕੀਤੀ - 
“ਜਿਨਿ ਆਸਾ ਕੀਤੀ ਤਿਸ ਨੋ ਜਾਨੁ । ”” 


- ਆਸਾ ੩, ਅਸ ੨੫, ੨:੪ (424) 


“ਇਹ ਸ਼ੁਪਨੀ ਤਾ ਕੀ ਕੀਤੀ ਹੋਈ। ? 


ਕੀਤੀਓ - 
“ਹਾਠਾ ਦੋਵੈ ਕੀਤੀਓ ਸਿਵ ਸਕਤਿ ਵਰਤਾਈਆ। ” 


- ਆਸਾ ਕਬ, ੧੯, ੪:੧ (480) 


- ਮਾਰੂ ੫, ਵਾਰ ੬:੫ (1096) 
ਕੀਤੁ - 
“ਸਚੁ ਖਾਣਾ ਸਚੁ ਪੈਨਣਾ ਟੇਕ ਨਾਨਕ ਸਚੁ ਕੀਤੁ । ” 

- ਸਿਰੀ ੫, ੭੫, ੪੧੪ (44) 
ਕੀਤੇ - 
“ਆਖਹਿ ਕੇਤੇ ਕੀਤੇ ਬੁਧ। ” 

- ਜਪੁ ੧, ੨੬:੧੬ (6) 

“ਅਪਨੇ ਕੀਤੇ ਨੋ ਆਪਿ ਪੁਤਿਪਾਲੇ ਪਇ ਪੈਰੀ ਤਿਸਹਿ ਮਨਾਈ ਜੀਉ।” 

- ਮਾਝ ੫, ੪੧, ੨:੩ (106) 
ਕੀਤੋ - 


“ਆਆਪਧੇ ਕੀਤੋ ਰਚਨੁ ਆਪੇ ਹੀ ਰਤਿਆ। ”? 

- ਰਾਮ ੫, ਵਾਰ ੨੨੯੧ (966) 
“ਆਆਧੇ ਪਾਰਸੁ ਆਪਿ ਧਾਤੁ ਹੈ ਆਪਿ ਕੀਤੋਨੁ ਕੰਚਨੁ । ? 

- ਬਿਹਾ ੪, ਵਾਰ ੧੦:੧ (552) 
(2) ਕਰਨ ਦੀ ਕ੍ਰਿਆ 
“ਸੁਣਿਆ ਮੰਨਿਆ ਮਨਿ ਕੀਤਾ ਭਾਉ। ? 

- ਜਪੁ ੧, ੨੧੧੩ (4) 

“ਕੀਤਾ ਕਿਛੂ ਨ ਹੋਵਈ ਲਿਖਿਆ ਧੁਰਿ ਸੰਜੋਗ। ” (ਕਰਨ ਨਾਲ) 





1201 


- ਮਾਝ ੫. ਬਾਰਾ ੯:੬ (135) 


“ਚਰਣ ਭਜੇ ਪਾਰਬ੍ਰਹਮ ਕੇ ਸਭਿ ਜਪ ਤਪ ਤਿਨ ਹੀ ਕੀਤਿ। ” (ਕਰ ਲਏ) 
- ਸਿਰੀ ੫, ੮੭, ੩੨ (48) 


ਕੀਤਿਅਨੁ - 
“ਨਾਨਕ ਆਪੇ ਵੇਖ ਕੀਤਿਅਨੁ ਨਾਮੇ ਲਇਅਨੁ ਲਾਇ। ” (ਵਖ ਕੀਤੇ ਹਨ) 
- ਵਡ ੩, ੪, ੪:੨ (559) 
ਕੀਤਿਆਂ - 
“ਗੁਰਿ ਵਣੁ ਤਿਣੁ ਹਰਿਆ ਕੀਤਿਆਂ ਨਾਨਕ ਕਿਆ ਮਨੁੱਖ । ” 
- ਰਾਮ ੫, ਵਾਰ ੩ਸ, ੫, ੨:੩ (958) 


- ਆਸਾ ੧, ਸੋਦ ੩, ੪2੨ (10) 


- ਗੂਜ ੫, ਵਾਰ ੧੩:੫ (521) 
ਕੀਤੀਆ - 
“ਸਤਿਗੁਰ ਕੀ ਸੇਵਾ ਨ ਕੀਤੀਆ ਅੰਤਿ ਗਇਆ ਪਛੁਤਾਈ। ” 
- ਗੂਜ ੩, ਵਾਰ ੮:੨ (511) 


- ਬਸੰ ੫, ੨, ੧:੧ (1180) 


“ਵਿਣੁ ਗੁਣ ਕੀਤੇ ਭਗਤਿ ਨ ਹੋਇ। ”? 


- ਜਪੁ ੧, ੨੧੬ (4) 
“ਜੋ ਪ੍ਰਭਿ ਕੀਤੇ ਆਪਣੇ ਸੇਈ ਕਹੀਅਹਿ ਧੰਨਿ। ” (ਬਣਾ/ਕਰ ਲਏ) 
- ਮਾਝ ੫. ਬਾਰਾ ੪:੬ (134) 
“ਹੋਰੁ ਕਿ ਕਰੇ ਕੀਤੈ ਕਿਆ ਹੋਈ। ”” 
- ਮਾਝ ੩, ਅਸ ੨੪, ੮:੨ (124) 
“ਕਪਟਿ ਕੀਤੈ ਹਰਿ ਪੁਰਖੁ ਨ ਭੀਜੈ ਨਿਤ ਵੇਖੈ ਸੁਫੈ ਸੁਭਾਇ। ” (ਕਰਿਆ, ਕਰਨ 
ਨਾਲ) 


ਕੀਤੋ - 
“ਅਤਿ ਸਿਆਣੀ ਸੋਹਣੀ ਕਿਉ ਕੀਤੋ ਵੇਸਾਹੁ। ? 


- ਗੂਜ ੩, ਵਾਰ ੧੦ਸ, ੩, ੨:੨ (512) 


- ਸਿਰੀ ੧, ਅਸ ੪, ੧੨ (55) 
“ਧਰਮ ਸੇਤੀ ਵਾਪਾਰੁ ਨ ਕੀਤੋ ਕਰਮ ਨਾ ਕੀਤੋ ਮਿਤੁ । ”” 
(ਬਣਾਇਆ/ਕਰਿਆ) 





1202 


- ਸਿਰੀ ੧, ਪਹ ੧, ੩:੫ (75) 
“ਈਧਣੁ ਕੀਤੋ ਮੂ ਘਣਾ ਭੋਰੀ ਦਿਤੀਮੁ ਭਾਹਿ। ” (ਇਕੱਠਾ ਕੀਤਾ) 
- ਜੈਤ ੫, ਵਾਰ ਪਸ, ੫:੨ (706) 
ਕੀਤੋਈ - 
“ਤੇਰਾ ਕੀਤਾ ਜਾਤੋ ਨਾਹੀ ਮੈਨੋਂ ਜੋਗੁ ਕੀਤੋਈ। ” (ਤੂੰ ਬਣਾਇਆ ਹੈ) 
- ਮੁੰਦਾ ੫, ੧ਸ:੧ (1429) 
“ਜੇਹਾ ਕੀਤੋਨੁ ਤੇਹਾ ਹੋਆ ਜੇਹੇ ਕਰਮ ਕਮਾਇ। ”” (ਉਸ ਨੇ ਕੀਤਾ) 
- ਸਿਰੀ ੩, ੫੦, ੩:੩ (33) 
(3) ਕੀਤਾ/ਸਿਰਜਿਆ ਹੋਇਆ 
“ਕੀਤਾ ਕਹਾ ਕਰੇ ਮਨਿ ਮਾਨੁ। ? (ਕੀਤਾ ਹੋਇਆ ਜੀਵ) 
- ਸਿਰੀ ੧, ੩੨, ੧:੧ (25) 
“ਸੋਈ ਜਾਣੈ ਕਰਫੈਹਾਰਾ ਕੀਤਾ ਕਿਆ ਬੇਚਾਰਾ । ”” 
- ਰਾਮ ੫. ੪, ੩੧ (883) 


- ਰਾਮ ੫, ੧੮, ੨੧ (888) 


“ਕੀਤੇ ਕੈ ਕਹਿਐ ਕਿਆ ਹੋਇ। ”” 
- ਸਿਰੀ ੧, ੩੨, ੧:੪ (25) 
“ਜੋ ਕਿਛੁ ਕਰਣਾ ਸੋ ਕਰਿ ਰਹਿਆ ਕੀਤੇ ਕਿਆ ਚਤੁਰਾਈ। ”” 
- ਆਸਾ ੧, ੩੬, ੧੨ (359) 
(4) ਕਰਾਇਆ/ਕਰਵਾਇਆ ਹੋਇਆ 
“ਕੀਤਾ ਕਰਣਾ ਕਹਿਆ ਕਥਨਾ ਭਰਿਆ ਭਰਿ ਭਰਿ ਧੋਵਾ। ” 
- ਮਾਝ ੧, ਵਾਰ ੬ਸ, ੧, ੨੨ (140) 
(5) ਕੀਤਾ ਕੰਮ/ਕਰਮ 
“ਜਿਸੁ ਅੰਦਰੁ ਚੁਗਲੀ ਚੁਗਲੋ ਵਜੈ ਕੀਤਾ ਕਰਤਿਆ ਓਸ ਦਾ ਸਭੁ ਗਇਆ। ”? 
- ਗਉਂ ੪, ਵਾਰ ੧੫ਸ, ੪, ੧:੩ (308) 


“ਕੀਤੇ ਕਾਰਣਿ ਪਾਕੜੀ ਕਾਲੂ ਨ ਟਲੈ ਸਿਰਾਹੁ। ? 

- ਸਿਰੀ ੧, ਅਸ ੪, ੧:੩ (55) 
(6) ਹੁਕਮ (ਭਾਵ) 
“ਸਭ ਕੀਤਾ ਤੇਰਾ ਵਰਤਦਾ ਸਭ ਤੇਰੀ ਬਣਤੈ । ” 

- ਗਉ ੪, ਵਾਰ ੨੪:੩ (314) 


(7) ਬੋਲਿਆ, ਉਚਾਰਣ ਕੀਤਾ, ਜਪਿਆ 
“ਗੁਰਮਿਲਿ ਜੀਤਾ ਹਰਿ ਹਰਿ ਕੀਤਾ ਤੂਟੀ ਭੀਤਾ ਭਰਮ ਗੜਾ। ”” 
- ਆਸਾ ੫, ਛੰਤ ੧, ੪:੩ (453) 


(8) ਰਚਨਾ, ਸ਼ਿਸ਼ਟੀ ੩ 





1203 


“ਕੀਤਾ ਕਿਆ ਸਾਲਾਹੀਐ ਕਰਿ ਵੇਖੈ ਸੋਈ। ” 
- ਸੂਹੀ ੧, ਛੰਤ ੫, ੯:੧ (767) 
“ਕੀਤਾ ਕਿਆ ਸਾਲਾਹੀਐ ਜਿਸੁ ਜਾਦੇ ਬਿਲਮ ਨ ਹੋਈ। ” 
- ਮਾਰੂ ੩, ਵਾਰ ੬:੪ (1088) 


- ਗਉ ੫, ੧੪੪, ੨੨ (211) 
“ਲਾਇ ਪ੍ਰੀਤਿ ਕੀਨ ਆਪਨ ਤੂਟਤ ਨਹੀ ਜੋਰੁ। ” (ਕਰ/ਬਣਾ ਲਿਆ) 

- ਕਾਨ ੫. ੪੮, ੧੧ (1307) 
ਹੋਰ ਰੂਪ: 
ਕੀਨਉ - 
“ਸੁਆਨ ਪੂਛ ਜਿਉ ਭਇਓ ਨ ਸੂਧਉ ਬਹਤੁ ਜਤਨੁ ਮੈ ਕੀਨਉ । ” (ਕੀਤੀ) 

- ਸੋਰ ੯, ੯, ੩:੧ (633) 

(2) ਕਿਉਂ, ਕਿਵੇ 
“ਮੁਚੁ ਮੁਚੁ ਗਰਭ ਗਏ ਕੀਨ ਬਚਿਆ। ” 


- ਗਉ ਕਬ, ੨੫, ੨:੧ (328) 


- ਸਿਰੀ ੩, ੨੨, ੧:੧ (67) 


- ਮਾਰੂ ੩, ਸੋਲਾ ੭, ੬:੧ (1050) 


- ਗਉਂ ੧, ਅਸ ੧੧, ੩:੨ (225) 
““ਸਾਧਸੰਗੁ ਕਬਹੂ ਨਹੀ ਕੀਨਾ ਨਹ ਕੀਰਤਿ ਪ੍ਰਭ ਗਾਈ। ”” 
- ਸੋਰ ੯, ੬, ੨:੧ (632) 
“ਅਬ ਮਨ ਏਕਸ ਸਿਉ ਮੋਹੁ ਕੀਨਾ। ” (ਕੀਤਾ/ਲਾਇਆ ਹੈ) 
= ਧਨਾ ੫, ੨, ੧”:੧ (670) 
“ਧਾਰਿ ਅਨੁਗੂਹੁ ਅਪਨਾ ਪੁਭਿ ਕੀਨਾ। ” (ਬਣਾਇਆ, ਕੀਤਾ) 
- ਸ਼ੂਹੀ ੫, ਅਸ ੨, ੭:੧ (760) 
“ਤੂੰ ਜਾਨੁ ਗਿਆਨੀ ਅੰਤਰਜਾਮੀ ਆਪੇ ਕਾਰਣੁ ਕੀਨਾ। ” (ਕੀਤਾ, ਰਚਿਆ) 
- ਸੂਹੀ ੧, ਛੰਤ ੨, ੩:੫ (764) 
“ਮਨੂਆ ਡੋਲੈ ਦੂਤ ਸੰਗਤਿ ਮਿਲਿ ਸੋ ਪਾਏ ਜੋ ਕਿਛੁ ਕੀਨਾ ਹੇ। ” (ਕੀਤਾ ਹੋਇਆ) 
- ਮਾਰੂ ੧, ਸੋਲਾ ੮, ੭:੩ (1028) 


“ਪੂਰੇ ਗੁਰ ਕੀ ਸੇਵ ਨ ਕੀਨੀ ਬਿਰਥਾ ਜਨਮੁ ਗਵਾਇਆ। ” 
- ਸਿਰੀ ੩, ੪੮, ੧੨ (32) 





1204 


“ਜਿਨਿ ਜਿਨਿ ਕੀਨੀ ਮੇਰੇ ਗੁਰ ਕੀ ਆਸਾ। ” (ਕੀਤੀ/ਧਾਰੀ) 
- ਗਉ ੫, ਅਸ ੮, ੭੧ (239) 
““ਗਣਿ ਗਣਿ ਜੋਤਕਿ ਕਾਂਡੀ ਕੀਨੀ। ” (ਪੱਤਰੀ ਬਣਾਈ) 
- ਰਾਮ ੧, ਅਸ ੪, ੨੧ (904) 
ਕੀਨੀਆ - 
“ਸਤਿਗੁਰ ਕੀ ਸੇਵ ਨ ਕੀਨੀਆ ਕਿਆ ਓਹੁ ਕਰੇ ਵੀਚਾਰੁ। ” (ਕੀਤੀ) 
- ਵਡ ੪, ਵਾਰ ੮ਸ, ੩, ੨੧ (589) 


“ਨਾਨਕ ਕਉ ਕਿਰਪਾ ਭਈ ਦਾਸੁ ਅਪਨਾ ਕੀਨੁ । ” 

- ਬਿਲਾ ੫, ੫੫, ੪:੨ (815) 
ਹੋਰ ਰੂਪ: 
ਕੀਨੇ - 
“ਜੋ ਤਉ ਕੀਨੇ ਆਪਣੇ ਤਿਨਾ ਕੂੰ ਮਿਲਿਓਹਿ। ” 

- ਸਿਰੀ ੫, ਛੱਤ ੩, ੪੩:੧ (81) 

“ਕਰਿ ਕਿਰਪਾ ਅਪਨੇ ਪੁਭਿ ਕੀਨੇ ਨਾਮ ਅਪੁਨੇ ਕੀ ਕੀਨੀ ਦਾਤਿ। ” (ਬਣਾ ਲਏ) 

- ਬਿਲਾ ੫, ੮੪, ੧:੧ (820) 


- ਗਉਂ ੫. ੧੫੫, ੪:੧ (197) 


- ਆਸਾ ੫, ੮੬, ੧:੩ (392) 
““ਪਾਖਾਨ ਗਢਿ ਕੈ ਮੂਰਤਿ ਕੀਨੀ ਦੇ ਕੈ ਛਾਤੀ ਪਾਉ। ” 
- ਆਸਾ ਕਬ, ੧੪, ੩੧ (479) 
(2) ਸਿਰਜੇ/ਬਣਾਏ ਹਨ 
“ਪੰਚ ਤਤੁ ਮਿਲਿ ਕਾਇਆ ਕੀਨੀ ਤਤੁ ਕਹਾ ਤੇ ਕੀਨੁ ਰੇ । ? 
- ਗੋਂਡ ਕਬ, ੩, ੨੧ (870) 


“ਜਾ ਕੇ ਸਭਿ ਕੀਨੇ ਪ੍ਰਭੂ ਊਚਾ ਅਗਮ ਅਪਾਰਾ। ” (ਪੈਦਾ ਕੀਤੇ/ਸਿਰਜੇ) 
- ਸੋਰ ੫, ੯੧, ੨੧ (631) 


ਕੀਨੋ - 
“ਜੋ ਕਿਛੁ ਕਰਤੈ ਕਾਰਣੁ ਕੀਨੋ ਮਨਿ ਬੁਰੋ ਨ ਲਾਗਿਓ। ”” 
-ਗਉ ੫. ੧੬੦, ੩:੧ (215) 
“ਜੋ ਕਿਛੁ ਕੀਨੋ ਸੁ ਅਪਨੈ ਰੰਗਿ। ? 
- ਗਉਂ ੫. ਸੁਖ ੧੨, ੬੫ (279) 
ਕੀਨ੍ਹਾ - 
“ਬਜਾਵਨਹਾਰੋ ਕਹਾ ਗਇਓ ਜਿਨਿ ਇਹ ਮੰਦਰੁ ਕੀਨ੍ਹਾ। (ਬਣਾਇਆ) 





1205 


- ਆਸਾ ਕਬ, ੧੮, ੨੧ (480) 
ਕੀਨ੍ਹੀ - 
“ਤੈ ਗੁਣ ਮਾਇਆ ਬ੍ਰਹਮ ਕੀ ਕੀਨ੍ਹੀਂ ਕਹਹੁ ਕਵਨ ਬਿਧਿ ਤਰੀਐਰੇ । ” 
- ਆਸਾ ੫, ੧੩੦, ੨੧ (404) 
ਕੀਨ੍ਹੇ - 
“ਮਹਾਂ ਜੁਧ ਜੋਧ ਬਹੁ ਕੀਨ੍ਹੇ ਵਿਚਿ ਹਉਮੈ ਪੰਚੈ ਪਚਾਇ ਜੀਉ।” 
- ਆਸਾ ੪, ਛੰਤ ੧੧, ੩:੪ (445) 
(3) ਕੀਤਾ 
“ਮਾਨਸ ਕੋ ਜਨਮੁ ਲੀਨੁ ਸਿਮਰਨੁ ਨਹ ਨਿਮਖ ਕੀਨੁ । ? 
- ਜੈਤ ੯, ੩, ੧:੧ (1352) 
ਹੋਰ ਰੂਪ: 
ਕੀਨੇ - 
“ਨਾਮਿ ਰੰਗ ਨਾਮਿ ਚੋਜ ਤਮਾਸੇ ਨਾਉ ਕੀਨੇ ਭੋਗਾ ਜੀਉ। ”” 
- ਮਾਝ ੫, ੧੭, ੪:੪ (99) 
“ਗੁਰ ਕੇ ਚਰਨ ਬਸੇ ਰਿਦ ਭੀਤਰਿ ਸੁਭ ਲਖਣ ਪ੍ਰਭਿ ਕੀਨੇ । ” (ਕਰ ਦਿਤੇ) 
- ਸੋਰ ੫, ੩੭, ੧:੧ (618) 
“ਸਗਲ ਮਨੋਰਥ ਕੀਨੇ ਕਰਤੈ ਉਣੀ ਬਾਤ ਨ ਕਾਈ। ” (ਪੂਰੇ ਕੀਤੇ) 
- ਸੋਰ ੫, ੬੪, ੧":੨ (625) 


“ਕਨਿਕ ਭੂਖਨ ਕੀਨੇ ਬਹੁ ਰੰਗਾ। ” (ਬਣਾਏ) 


- ਸ਼ੂਹੀ ੫, ੧, ੨੨ (736) 
ਨੀਨੈ = 
“ਝੁਠਿ ਨ ਪਾਵਸਿ ਪਾਖੰਡਿ ਕੀਨੈ। ” (ਕੀਤਿਆਂ, ਕਰਨ ਨਾਲ) 
- ਰਾਮ ੧, ਅਸ ੬, ੮੧੨ (906) 


- ਗਉ ੫, ੧੪੮, ੧:੧ (195) 


- ਆਸਾ ਕਬ, ੨੭, ੧":੧ (482) 
ਕੀਨਾ ਨ 
“ਥਾਪਿ ਦਿਲਾਸਾ ਮੋਰੋ ਕੀਨਾ। ? (ਦਿਤਾ) 
- ਆਸਾ ਕਬ, ੩, ੧੧ (476) 
ਕੀਨੀ - 
“ਖਲੜੀ ਖਪਰੀ ਲਕੜੀ ਚਮੜੀ ਸਿਖਾ ਸੂਤੁ ਧੋਤੀ ਕੀਨੀ। (ਪਹਿਰੀ, ਧਾਰਨ ਕੀਤੀ) 
- ਆਸਾ ੧, ੩੩. ੪:੧ (358) 
ਕੀਨੇ = 
“ਮੁਨਿ ਜੋਗੀ ਸਾਸਤੁਗਿ ਕਹਾਵਤ ਸਭ ਕੀਨੇ ਬਸਿ ਅਪਨਹੀ। ”” 
- ਗੂਜ ੫, ੧੪, ੧:੧ (498) 
ਕੀਨੈ - 





1206 


“ਜਾ ਕੈ ਕੀਨੈ ਹੋਤ ਬਿਕਾਰ। ” (ਕੀਤਿਆਂ) 
- ਬਸੰ ਪ, ਅਸ ੨, ੪:੩ (1192) 


“ਸਤਿਗੁਰੁ ਸੇਵਿ ਗੁਣ ਨਿਧਾਨੁ ਪਾਇਆ ਤਿਸ ਕੀ ਕੀਮ ਨ ਪਾਈ। ” 
- ਸਿਰੀ ੩, ੪੮, ੩੨ (32) 


- ਮਾਰੂ ੫, ੧੯, ੩:੮ (1005) 


- ਆਸਾਂ ੧, ਸੋਦ ੨, ੧੩ (9) 


“ਕਹੁ ਨਾਨਕ ਪ੍ਰਭ ਪੁਰਖੁ ਦਇਆਲਾ ਕੀਮਤਿ ਕਹਣੁ ਨ ਜਾਈ। ” (ਭਾਵ 
ਵਡਿਆਈ) 

- ਗੂਜ ੫, ੯, ੩:੨ (498) 
(2) ਮੁਲ ਪਾਉਣ ਵਾਲਿਆਂ ਨੂੰ 
“ਸਭ ਕੀਮਤਿ ਮਿਲਿ ਕੀਮਤਿ ਪਾਈ। ” 


- ਆਸਾ ੧, ਸੋਦ ੨, ੨੨ (9) 


(ਦੂਜੀ “ਕੀਮਤਿ” ਦਾ ਅਰਥ “ਮੁਲ” ਹੈ) 


“ਅਗਹ ਅਗਹ ਬੇਅੰਤ ਸੁਆਮੀ ਨਹ ਕੀਮ ਕੀਮ ਕੀਮਾਏ । ? 
- ਭੈਰ ੫, ੧੫, ੪:੧ (1139) 


“ਜੇ ਡੇਖੈ ਹਿਕ ਵਾਰ ਤਾ ਸੁਖ ਕੀਮਾਹੂ ਬਾਹਰੇ। ” 
- ਮਾਰੂ ੫, ਵਾਰ ੧੨ਸ, ੫, ੩੨ (1098) 


“ਰਾਮਦਾਸੁ ਗੁਰੂ ਹਰਿ ਸਤਿ ਕੀਯਉ ਸਮਰਥ ਗੁਰੂ ਸਿਰਿ ਹਥੁ ਧਰੂਉ। ” 
- ਸਵ ੪, ਕਲ ੧੧੫ (1400) 
ਇਕ ਭੱਟ ਜਿਸ ਦੇ ਸਵਯੈ ਸੂ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ 
“ਕਵਿ ਕੀਰਤ ਜੋ ਸੰਤ ਚਰਨ ਮੁੜਿ ਲਾਗਹਿ ਤਿਨ ਕਾਮ ਕ੍ਰੋਧ ਜਮ ਕੋ ਨਹੀ ਤਾਸੁ। ” 
- ਸਵ ੪, ੨ 


- ਸਸ ੫, ੮੧ (1354) 





1207 


ਕੀਰਤਨ ---- (ਸੰ) ਜਸ-ਗਾਇਨ, ਪ੍ਰਭੂ ਦੇ ਗੁਣਾਂ ਦਾ ਗਾਇਨ, ਹੋਰ ਵੇਖੋ “ਕੀਰਤਨੁ ” 


“ਸਾਧਸੰਗਿ ਕੀਰਤਨ ਫਲੁ ਪਾਇਆ। ”” 
- ਗਉ ੫. ੧੫੫, ੨੧ (197) 


ਹੋਰ ਰੂਪ: 
ਕੀਰਤਨ - 
“-ਰਮਣੰ ਕੇਵਲੰ ਕੀਰਤਨੰ ਸੁਧਰਮੰ ਦੇਹ ਧਾਰਣਹ । ”” 


- ਸਸ ੫, ੨੬੧ (1356) 
ਕੀਰਤਨਹ - 
- ਜੇਤ ੫, ਵਾਰ ੧੭ਸ, ੫, ੧:੧ (709) 
ਕੀਰਤਨਿ - 
“ਭਇਓ ਕ੍ਰਿਪਾਲ ਦੀਨ ਦੁਖ ਭੰਜਨੁ ਹਰਿ ਹਰਿ ਕੀਰਤਨਿ ਇਹੁ ਮਨੁ ਰਾਤਾ। ” 
- ਸੋਰ ੫, ਅਸ ੩, ੮":੨ (642) 
(2) ਗਉਣ ਉਚਾਰਨ 
“ਹਰਿ ਹਰਿ ਨਾਮੁ ਦੀਓ ਕੀਰਤਨ ਕਉ ਭਈ ਹਮਾਰੀ ਗਾਤਿ। ? 
- ਧਨਾ ੫, ੪੧, ੧":੨ (681) 


ਕੀਰਤਨੀਆ -- ਕੀਰਤਨ/ਹਰਿ ਜਸ ਕਰਨ ਵਾਲਾ 


“ਭਲੋ ਭਲੋ ਰੇ ਕੀਰਤਨੀਆ। ”” 
- ਰਾਮ ੫. ੮, ੧":੧ (885) 


ਕੀਰਤਨੁ ---- (1) ਹਰਿ ਜਸ 


“ਕਉਣੁ ਸੁ ਚਾਲ ਜਿਤੁ ਪਾਰਬ੍ਹਮੁ ਧਿਆਏ ਕਿਨਿ ਬਿਧਿ ਕੀਰਤਨੁ ਗਾਏ ਜੀਉ ।” 
- ਮਾਝ ੫, ਅਸ ੩੬, ੪:੩ (131) 
“ਸੰਤਸੰਗਿ ਮਿਲਿ ਕੀਰਤਨੁ ਗਾਇਆ ਨਿਹਚਲ ਵਸਿਆ ਜਾਈ। ”” 
- ਰਾਮ ੫, ਅਸ ੬, ੯੧ (915) 
(2) ਗਾਇਣ, ਜਸ-ਗਾਇਣ 
“ਹਉ ਅਨਦਿਨੁ ਹਰਿ ਨਾਮੁ ਕੀਰਤਨੁ ਕਰਉ। ” 
- ਆਸਾ ੪, ੬੬, ੧":੧ (369) 
“ਹਰਿ ਜਸੁ ਕੀਰਤਨੂ ਸੰਗਿ ਧਨੁ ਤਾਹਾ। ” (ਗਾਇਣ) 
- ਮਾਰੂ ੫, ਸੋਲਾ ੧, ੯:੨ (1072) 


(1) (ਸੰ.) ਜਸ, ਵਡਿਆਈ, ਸ਼ੋਭਾ ਸਿਫਤ ਵੇਖੋ “ਕੀਰਤ ” 
“ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ। ”” 
- ਜਪੁ ੧, ੭੪੩ (2) 
“ਕੀਰਤਿ ਸੂਰਤਿ ਮੁਕਤਿ ਇਕ ਨਾਈ। ” (ਸੋਭਾ, ਚੰਗੀ ਸੁਹਰਤ) 
- ਗਉਂ ੧, ਅਸ ੨, ੭:੧ (221) 
“ਜਾ ਕੈ ਕੀਰਤਿ ਨਿਰਮਲ ਸਾਰ। (ਜਸ ਕਰਨ ਨਾਲ) 
- ਗੋਂਡ ੫, ੬, ੨:੩ (863) 
(2) ਹਰਿ-ਜਸ (ਭਾਵ) 
“ਕਲਿ ਕੀਰਤਿ ਪਰਗਟੁ ਚਾਨਣੁ ਸੰਸਾਰਿ। ? 





1208 


- ਮਾਝ ੧, ਵਾਰ ੧੬ਸ, ੩, ੨੧ (145) 
“ਕਰਣੀ ਕੀਰਤਿ ਹੋਈ। ”” 
- ਸੋਰ ੧, ੧੨, ੪੧੨ (599) 
(3) ਨੇਕ ਨਾਮੀ, ਚੰਗੀ ਸ਼ੁਹਰਤ, ਅਪਜਸ ਦੇ ਵਿਪਰੀਤ 
“ਅਪਜਸੁ ਮਿਟੈ ਹੋਵੈ ਜਗਿ ਕੀਰਤਿ ਦਰਗਹ ਬੈਸਣੁ ਪਾਈਐ। ”” 
- ਗੂਜ ੫, ੨੨, ੧:੧ (500) 
(4) ਰਿਵਾਜ, ਰਵਾਇਤ 
“ਦੇਵਲ ਦੇਵਤਿਆ ਕਰੁ ਲਾਗਾ ਐਸੀ ਕੀਰਤਿ ਚਾਲੀ। ” 
- ਬਸੰ ੧, ਅਸ ੮, ੫:੨ (1191) 
-= ਸਿਫਤ ਦਾ ਮਾਲਕ, ਸਿਫਤ ਕਰਨ ਦੇ ਯੋਗ 
“ਫੁਨਿ ਕੀਰਤਿਵੰਤ ਸਦਾ ਸੁਖ ਸੰਪਤਿ ਰਿਧਿ ਅਰੁ ਸਿਧਿ ਨ ਛੋਡਇ ਸਥੁ। ? 
- ਸਵ ੪, ੭੨ (1404) 
ਇਕ ਭੱਟ ਜਿਸ ਦੇ ਸਵੱਯੈ ਸੁ ਗੁਰੂ ਗ੍ਰੰਥ ਸਾਹਿਬ ਵਿਚ ਦਰਜ਼ ਹਨ 
“ਗੁਰੂ ਅਮਰਦਾਸ ਕੀਰਤੁ ਕਹੈ ਤਾਹਿ ਤਾਹਿ ਤੁਅ ਪਾ ਸਰਣ। ” 
- ਸਵ ੩, ੧੫:੬ (1395) 


“ਹਰਿ ਹਰਿ ਬਖਸਿ ਮਿਲਾਇ ਪਭ ਜਨੁ ਨਾਨਕੁ ਕੀਰਾ। ” 
- ਗਉਂ ੩, ੩੭, ੪:੪ (163) 
“ਤੁਮ ਮਖਤੂਲ ਸੁਪੇਦ ਸਪੀਅਲ ਹਮ ਬਪੁਰੇ ਜਸ ਕੀਰਾ। ”” 
- ਆਸਾ ਰਵਿ, ੩, ੨:੧ (486) 
(ਮਹਾਨਕੋਸ਼ ਇਥੇ “ਕੀਰੇ” ਨੂੰ ਅਰਬੀ ਦੇ ਤੋ ਵਿਉਂਤਪਤ ਸੰਨ ਅਰਥ “ਕਾਲਾ ਪੱਥਰ” 
ਕਰਦਾ ਹੈ) 


- ਗਉ ੫. ਸੁਖ ੧੭, ੫:੧ (285) 


ਕੀਰੇ - 
“ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ। ” (ਨਿਮਾਣੇ 
ਸੇਵਕ) 


- ਗੂਜ ੪, ਸੋਦ ੪, ੧੨ (10) 
“ਸੋ ਪ੍ਰਭੁ ਚਿਤਿ ਨ ਆਵਈ ਵਿਸਟਾ ਕੇ ਕੀਰੇ। ” (ਕੀੜੇ) 
- ਜੈਤ ੫, ਵਾਰ ੬:੫ (707) 
“ਸੁਲਤਾਨ ਖਾਨ ਕਰੇ ਖਿਨ ਕੀਰੇ।  (ਹਕੀਰ, ਕੰਗਾਲ) 
- ਮਾਰੂ ੫, ਸੋਲਾ ੧, ੪:੧ (1071) 


(1) ਅਧਮ ਜੀਵ, ਕੀਟ 


“ਬਿਖੁ ਕਾ ਕੀੜਾ ਬਿਖੁ ਮਹਿ ਰਾਤਾ ਬਿਖੁ ਹੀ ਮਾਹਿ ਪਚਾਵਣਿਆ। ” 
- ਮਾਝ ੩, ਅਸ ੩੦, ੪:੩ (127) 





1209 


“ਕੀੜਾ ਥਾਪਿ ਦੇਇ ਪਾਤਿਸਾਹੀ ਲਸਕਰ ਕਰੇ ਸੁਆਹ। ” (ਹਕੀਰ/ਕੰਗਾਲ) 
- ਮਾਝ ੧, ਵਾਰ ੧੪ਸ, ੧, ੧:੪ (144) 


“ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ। ”” 
- ਜਪੁ ੧, ੨੩੪ (5) 
ਕੀੜੇ - 
“ਵਿਸਟਾ ਕੇ ਕੀੜੇ ਪਵਹਿ ਵਿਚਿ ਵਿਸਟਾ ਸੇ ਵਿਸਟਾ ਮਾਹਿ ਸਮਾਇ। ” 
- ਸਿਰੀ ੩, ੩੮, ੨:੩ (28) 
(2) ਨਿਮਾਣਾ ਸੇਵਕ 
“ਹਰਿ ਹਰਿ ਮੇਲਿ ਮੇਲਿ ਜਨ ਸਾਧੂ ਹਮ ਸਾਧ ਜਨਾ ਕਾ ਕੀੜਾ। ”” 
- ਜੈਤ ੪, ੬, ੪:੧ (698) 


“ਬਲਿਹਿ ਛਲਨ ਸਬਲ ਮਲਨ ਭਗਿਹਿ ਫਲਨ ਕਾਨ ਕੁਅਰ ਨਿਹਕਲੰਕ ਬਜੀ ਡੰਕ ਚੜ੍ੂ 
ਦਲ ਰਵਿੰਦ ਜੀਉ।” 
- ਸਵ ੪, ਗਯੰ ੯੨ (1403) 


“ਜਿੰਨ੍ਹਾਂ ਨੈਣ ਨੀਦਾਵਲੇ ਤਿੰਨਾ ਮਿਲਣੁ ਕੁਆਉ। ”” 

- ਸਲੋ ਫਰ, ੮੦੨ (1382) 
(1) ਜਿਸ ਦਾ ਵਿਆਹ ਨਾ ਹੋਇਆ ਹੋਵੇ 
“ਕੁਆਰ ਕੰਨਿਆ ਜੈਸੇ ਕਰਤ ਸੀਗਾਰਾ। ”? 

- ਸੂਹੀ ਕਬ, ੨, ੩:੧ (792) 


ਹੋਰ ਰੂਪ: 

ਕੁਆਰਿ - 

“ਅਨੀਲੇ ਕੁੰਭੁ ਭਰਾਈਲੇ ਉਊਦਕ ਰਾਜ ਕੁਆਰਿ ਪੁਰੰਦਰੀਏ। ”” (ਰਾਜ ਕੁਮਾਰੀ, ਰਾਜੇ 
ਦੀ ਕੁਆਰੀ ਕੰਨਿਆ) 


- ਰਾਮ ਨਾਮ, ੧, ੨੧ (972) 
(2) ਕਰੂਆ, ਮਟਕਾ 
“ਸੁਇਨੇ ਕਾ ਚਉਕਾ ਕੰਚਨ ਕੁਆਰ । ”? 
- ਬਸੰ ੧, ੩, ੧:੧ (1169) 


ਕੁਆਰੀ ---- (1) ਅਭਿਜ 
“ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ। ” (ਵਿਕਾਰਾਂ, ਮੋਹ 
ਮਾਇਆ ਤੋ' ਅਭਿਜ) 
- ਜਪੁ ੧, ੨੮੩੨ (6) 
(“ਮਹਾਨਕੋਸ਼” ਤੇ ਗੁਰੂ ਗਿਰਾਰਥ ਕੋਸ਼ ਇਸ ਦੇ ਅਰਥ “ਗਰਾਹੀ” ਬੁਰਕੀ ਦੇ ਕਰਦੇ 
ਹਨ) 





1210 


(2) ਸਦਾ ਜਵਾਨ 
“ਜਾਂ ਚੈ ਘਰਿ ਲਛਿਮੀ ਕੁਆਰੀ ਚੰਦੁ ਸੂਰਜੁ ਦੀਵੜੇ ਕਉਤਕੁ ਕਾਲੁ ਬਪੁੜਾ ਕੋਟਵਾਲੁ 
ਸੁ ਕਰਾ ਸਿਰੀ। ” (ਮਹਾਨਕੋਸ਼ ਇਸ ਦੇ ਅਰਥ “ਦਾਸੀ” ਕਰਦਾ ਹੈ) 
- ਮਲਾ ਨਾਮ, ੧, ੧:੨ (1292) 
(3) ਜਿਸ ਦਾ ਵਿਆਹ ਨਾ ਹੋਇਆ ਹੋਵੇ 
“ਜਾਂ ਕੁਆਰੀ ਤਾਂ ਚਾਉ ਵੀਵਾਹੀ ਤਾਂ ਮਾਮਲੇ । ”” 
- ਸਲੋ ਫਰ, ੬੩੧ (1381) 
ਬੁਰੇ ਘਰ ਦੀ, ਨੀਚ ਖਾਨਦਾਨ ਦੀ 
“ਖਰੀ ਕੁਆਲਿਓ ਕੁਰੂਪਿ ਕੁਲਖਣੀ ਸੁਪਨੈ ਪਿਰੁ ਨਹੀ ਪਾਵਣਿਆ। ” 
- ਮਾਝ ੩, ਅਸ ੨੯, ੬੩ (127) 
ਸ਼ਹਿਜ਼ਾਦੇ, ਰਾਜਕੁਮਾਰ 
“ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ। ”” 
- ਆਸਾ ੧, ੧੨, ੪੧੨ (418) 
ਹੋਰ ਰੂਪ: 
ਕੁਇਰੁ - 
“ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ।” 
- ਆਸਾ ੧, ਅਸ ੧੧, ੫:੩ (417) 
ਕੋਈ 
“ਅਸਤਿ ਏਕ ਦਿਗਰਿ ਕੁਈ । ” 
- ਮਾਝ ੧, ਵਾਰ ੧੩ਸ, ੧, ੩:੩ (144) 
“ਅੰਨ ਪਉਣ ਥਿਰੁ ਨ ਕੁਈ। ? (ਕੋਈ ਵੀ) 
- ਮਾਝ ੧, ਵਾਰ ੧੩ਸ, ੧, ੨੩ (144) 
ਭੈੜੀ ਸੰਗਤ 
“ਕਬੀਰ ਮਾਰੀ ਮਰਉ ਕੁਸੰਗ ਕੀ ਕੇਲੇ ਨਿਕਟਿ ਜੁ ਬੇਰਿ। ? 
- ਸਲੋ ਕਬ, ੮੮੧ (1369) 
ਭੈੜੀ ਸੰਗਤ ਵਿਚ 
“ਕੁਸੰਗਤਿ ਬਹਹਿ ਸਦਾ ਦੁਖੁ ਪਾਵਹਿ ਦੁਖੋ ਦੁਖੁ ਕਮਾਇਆ। ?” 
- ਮਾਰੂ ੩, ਸੋਲਾ ੨੪, ੧੧:੩ (1068) 
ਭੈੜੀ ਸੰਗਤ 
“ਸੰਗਿ ਕੁਸੰਗੀ ਬੈਸਤੇ ਤਬ ਪੂਛੇ ਧਰਮ ਰਾਇ। ” 
- ਰਾਮ ੫, ਵਾਰ ੨੦ਸ, ੫, ੨੭੨ (965) 


(ਸੰ.) ਕੋਹੜੀ, ਕੋਹੜ ਦਾ ਰੋਗੀ 
“ਓਇ ਅਗੈ ਕੁਸਟੀ ਗੁਰ ਕੇ ਫਿਟਕੇ ਜਿਓਸੁ ਮਿਲੈ ਤਿਸੁ ਕੁਸਟੁ ਉਠਾਹੀ। ”” 
- ਗਉਂ ੪, ਵਾਰ ੧੫ਸ, ੪, ੨:੯ (309) 





1211 


“ਓਇ ਅਗੈ ਕੁਸਟੀ ਗੁਰ ਕੇ ਫਿਟਕੇ ਜਿ ਓਸੁ ਮਿਲੈ ਕੁਸਟੁ ਉਠਾਹੀ। ” 
- ਗਉਂ ੪, ਵਾਰ ੧੫ਸ, ੪, ੨:੯ (309) 
ਕੁਸਤਨੀ ---- (ਫਾ. ਕੁਸ਼ਤਨੀ) ਮਾਨਯੋਗ 
“ਗੈਬਾਨ ਹੈਵਾਨ ਹਰਾਮ ਕੁਸਤਨੀ ਮੁਰਦਾਰ ਬਖੋਰਾਇ। ” 
- ਤਿਲੰ ੫, ੧, ੨੧ (723) 


ਝੂਠ, ਕਪਟ, ਠਗੀ, ਹੋਰ ਵੇਖੋ “ਕੁਸਤ” 
“'ਇਹੁ ਸਰੀਰੁ ਕੂੜਿ ਕੁਸਤਿ ਭਰਿਆ ਗਲ ਤਾਈ ਪਾਪ ਕਮਾਏ। ” 

- ਗਉ ੩, ਛੰਤ ੩, ੧:੪ (245) 
“ਇਕਿ ਕੂੜਿ ਕੁਸਤਿ ਲਾਇਅਨੁ ਮਨਮੁਖ ਵਿਗੂਤੀ। ” 

- ਰਾਮ ੩, ਵਾਰ ੧੦:੨ (951) 


ਕਪਟੀ, ਕੁਕਰਮੀ 
“ਕਬੀਰ ਸੰਤਨ ਕੀ ਝੁੰਗੀਆ ਭਲੀ ਭਠਿ ਕੁਸਤੀ ਗਾਉ। ? 
- ਸਲੋ ਕਬ, ੧੫:੧ (1365) 


- ਸਿਰੀ ੪, ਵਾਰ ੮:੨ (85) 
“ਮਨਮੁਖੀ ਮਨਹਠਿ ਹਾਰਿਆ ਕੂੜੁ ਕੁਸਤੁ ਕਮਾਇ। ” (ਕਪਟ, ਫਰੇਬ) 
- ਸਿਰੀ ੪, ਵਾਰ ੧੨ਸ, ੩, ੨:੯ (87) 


ਕੁਸਪਾਤੀ --- ਚੀਚੀ ਊੱਗਲ ਦੇ ਨਾਲ ਦੀ ਊੱਗਲ ਉਤੇ ਪਾਇਆ ਦਭ ਦੇ ਪੱਤੇ ਦਾ ਬਣਿਆ ਛੱਲਾ ਜੋ 
ਪਵਿੱਤਰਤਾ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। 
“ਗਿਆਨੁ ਜਨੇਉ ਧਿਆਨੁ ਕੁਸਪਾਤੀ। ” 
੍‌੍ - ਆਸਾ ੧, ੨੦, ੧:੨ (355) 
ਕੇਸਰ ਦੀਆਂ ਤੁਰੀਆਂ ਵਰਗੇ ਫੁੱਲਾਂ ਦਾ ਇਕ ਬੂਟਾ ਜਿਸ ਦਾ ਰੰਗ ਥੁੜ ਚਿਰਾ ਤੇ ਕਚਾ 
ਹੁੰਦਾ ਹੈ, ਭਾਵ ਮਾਇਆ ਜੋ ਚਲਾਏਮਾਨ ਹੈ । 
“ਸੁਣਿ ਬਾਵਰੇ ਨੇਹੁ ਕੂੜਾ ਲਾਇਓ ਕੁਸੰਭ ਰੰਗਾਨਾ। ” 
- ਸੂਹੀ ੫, ਛੰਤ ੧, ੧੨ (777) 


(ਸੰ.) ਫੁਲ, ਸਫੈਦ ਰੰਗ ਦਾ ਕਮਲ ਦਾ ਫੁੱਲ 
“ਪੁੰਡਰ ਕੇਸ ਕੁਸਮ ਤੇ ਧਉਲੇ ਸਪਤ ਪਾਤਾਲ ਕੀ ਬਾਣੀ । ? 
- ਸਿਰੀ ਬੇਣੀ, ੧, ੪:੧ (93) 
“ਜਿਉ ਉਦਿਆਨ ਕੁਸਮ ਪਰਫੁਲਿਤ ਕਿਨਹਿ ਨ ਘੁਾਉ ਲਇਓ। ” (ਫੁੱਲ) 
- ਗਉਂ ਕਬ, ੫੯, ੨:੧ (336) 
“ਅਰੁ ਜੇ ਤਹਾ ਕੁਸਮ ਰਸੁ ਪਾਵਾ। ” (ਆਤਮਾ ਰੂਪੀ ਫੁਲ) 
- ਗਉਂ ਕਬੁ, ਬਾਅ, ੭:੩ (340) 


(2) ਕਸੁੰਭੜਾ 
“ਰਾਚਿ ਰਹੇ ਬਨਿਤਾ ਬਿਨੋਦ ਕੁਸਮ ਰੰਗ ਬਿਖ ਸੋਰ। ? 
- ਗਉਂ ੫. ਬਾਅ, ੯ਸ:੧ (251) 





1212 


“ਕੁਸਮ ਰੰਗ ਸੰਗ ਰਸਿ ਰਚਿਆ ਬਿਖਿਆ ਏਕ ਉਪਾਇਓ। ” 
- ਦੇਵ ੫, ੧੫, ੧੧ (531) 


ਕੁਸਮਾਂਹੀ --- ਫੁੱਲਾਂ ਵਿੱਚ, ਸੰਸਾਰਕ ਥੁੜ ਚਿਰੀ ਮਾਇਆ ਵਿਚ 
“ਮਿਥਿਆ ਸੰਗਿ ਕੂੜਿ ਲਪਟਾਇਓ ਉਰਝਿ ਪਰਿਓ ਕੁਸਮਾਂਹੀ। ” 
- ਸਾਰ ੫. ੧੬, ੩੧ (1207) 
(ਸੰ.) ਸੁੱਖ, ਅਨੰਦ, ਮੰਗਲ, ਖੈਰੀਅਤ 
“ਪ੍ਰਭ ਸਿਮਰਤ ਕੁਸਲ ਸਭਿ ਪਾਏ। ” 
- ਗਉਂ ੫, ੯੬, ੧":੧ (184) 
“ਮੀਤ ਕੇ ਕਰਤਬ ਕੁਸਲ ਸਮਾਨਾ। ”” (ਸੁੱਖ ਸਮਾਨ ਹਨ) 
- ਗਉਂ ੫, ੧੦੯, ੧:੨, (187) 
“ਖੇਮ ਭਇਆ ਕੁਸਲ ਘਰਿ ਆਏ। ” (ਅਨੰਦ) 
- ਗਉਂ ੫, ੧੧੦, ੧":੧ (201) 
“ਕਰਮ ਕਾਂਡ ਅਹੰਕਾਰ ਨ ਕਾਜੈ ਕੁਸਲ ਸੇਤੀ ਘਰਿ ਜਾਹਿ ਪੰਡਿਤ । ? 
(ਖੇਰੀਅਤ/ਅਨੰਦ ਨਾਲ) 
- ਰਾਮ ੫, ੨੮, ੧੨ (891) 
ਹੋਰ ਰੂਪ: 
ਕੁਸਲਣਹ - 
“ਚਰਣਾਰਬਿੰਦ ਮਨ ਬਿਧੁੰ, ਸਿਧੁੰ ਸਰਬ ਕੁਸਲਣਹ। ” (ਸੁਖ ਹੋਇਆ) 
- ਗਾਥਾ ੫, ੧੮੧ (1361) 


ਕੁਸਲਾਤ 
“ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪੰਰੈ। ” (ਕੁਸ਼ਲਤਾ, ਸੁਖ, ਅਨੰਦ) 
- ਸਲੋ ਕਬ, ੨੧੬੨ (1376) 


ਕੁਸਲੂ - 
“ਕਿਨ ਬਿਧਿ ਕੁਸਲੁ ਹੋਤ ਮੇਰੇ ਭਾਈ। ”? 
- ਗਉ ੫, ੭੧, ੧":੧ (175) 
(ਫਾ. ਕੁਸ਼ਤਨ) ਕੁਠਿਆ ਜਾਵਾਂ 
“ਕੁਸਾ ਕਟੀਆ ਵਾਰ ਵਾਰ ਪੀਸਣਿ ਪੀਸਾ ਪਾਇ। ” 
- ਸਿਰੀ ੧, ੨, ੨:੧ (14) 
ਜੋ ਸ਼ੁਧ (ਪਵਿੱਤਰ ਨਹੀ ਅਪਵਿੱਤਰ) 
“ਕਾਮਿ ਵਿਆਪੇ ਕੁਸੁਧ ਨਰ ਸੇ ਜੋਰਾ ਪੁਛਿ ਚਲਾ। ” 
- ਗਉਂ ੪, ਵਾਰ ੯ਸ, ੪, ੨੫ (304) 
“ਓਹਿ ਘਰਿ ਘਰਿ ਫਿਰਹਿ ਕੁਸੁਧ ਮਨਿ ਜਿਉ ਧਰਕਟੀ ਨਾਰੀ। ? (ਖੋਟੇ, ਕਪਟੀ 


- ਸੋਰ ੪, ਵਾਰ ੨੩੦੩ (651) 


“ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ। ” (ਖੋਟੀਆਂ) 





1213 


- ਸਿਰੀ ੪, ਵਾਰ ੭ਸ, ੧, ੨੨ (85) 


ਕੁਸੁਧੁ - 
“ਦੁਰਮਤਿ ਬਿਕਾਰ ਮਲੀਨ ਮਤਿ ਹੋਛੀ ਹਿਰਦਾ ਕੁਸੁਧੁ ਲਾਗਾ ਮੋਹ ਕੂਰੁ । ” 
(ਅਪਵਿੱਤਰ) 
- ਸਾਰ ੪, ੧, ੩:੧ (1198) 
“ਅੰਤਰਹੁ ਕੁਸੁਧ ਮਾਇਆ ਮੋਹਿ ਬੇਧੇ ਜਿਉ ਹਸਤੀ ਛਾਰੁ ਉਡਾਏ । ? (ਖੋਟੇ, 
ਮਲੀਨ) 
- ਸਲੋ ੪, ੧੯੩ (1423) 


ਕੁਸੁਧੇ - 
“ਸੀਸਿ ਨਿਵਾਇਐ ਕਿਆ ਥੀਐ ਜਾ ਰਿੰਦੈ ਕੁਸੁਧੇ ਜਾਹਿ। ? 

- ਆਸਾ ੧, ਵਾਰ ੧੪ਸ, ੧, ੧੦੮ (470) 
ਜੋ ਸੋਹਣੀ/ਸੁੰਦਰ ਨਹੀਂ 
“ਨਾਨਕ ਬਿਨੁ ਨਾਂਵੈ ਕੁਰੂਪਿ ਕੁਸੋਹਣੀ ਪਰਹਰਿ ਛੋਡੀ ਭਤਾਰਿ। ” 

- ਸਿਰੀ ੪, ਵਾਰ ੧੭ਸ, ੩, ੧:੪ (89) 
ਕੁਹਕਦਾ/ਬਾਗਾਂ ਦਿੰਦਾ, ਗੁਟਕਦੇ 
“ਕੁਹਕਤ ਕਪਟ ਖਪਟ ਖਲ ਗਰਜਤ ਮਰਜਤ ਮੀਚੁ ਅਨਿਕ ਬਰੀਆ। ”” 

- ਕਾਨ ੫. ੩੦, ੧":੧ (1303) 
ਗੁਟਕਦੀ 
“ਕੁਹਕਨਿ ਕੋਕਿਲਾ ਤਰਲ ਜੁਆਣੀ। ”” 

- ਵਡ ੧, ਛੰਤ ੨, ੮:੨ (567) 
ਕੁਹੰਦਿਆ 
“ਜੀਆਂ ਕੁਹਤ ਨ ਸੰਗੈ ਪਰਾਣੀ। ” 

- ਗਉਂ ੫, ੧੦੭, ੩੨ (201) 
ਉਹ ਥਾਂ ਜਿਸ ਨੰ ਹੱਥ ਲਾਣਾ ਗਿਲਾਣੀ/ਘਿਰਣਾ ਦਾ ਕਾਰਨ ਹੋਵੇ, ਅਪਵਿੱਤਰ ਸਥਾਨ) 
“ਮੁਖੁ ਤਲੈ ਪੈਰ ਉਪਰੇ ਵਸੰਦੋ ਕੁਹਥੜੈ ਥਾਇ। ” 

- ਜੈਤ ੫, ਵਾਰ ੨ਸ, ੫, ੨:੧ (706) 


“ਕੁਹਥੀ ਜਾਈ ਸੁਟਿਆ ਕਿਸੁ ਏਹੁ ਲਗਾ ਦੋਖੁ। ” (ਗੰਦੀ ਥਾਂ) 
- ਆਸਾ ੧, ਵਾਰ ੧੯ਸ, ੧, ੧:੪ (473) 


- ਸਲੋ ਕਬ, ੧੩੨ (1365) 
ਕੁਹਕੇ, ਜ਼ਿਬਾਹ ਕਰਕੇ 
“ਕੁਹਿ ਬਕਰਾ ਰਿੰਨਿ ਖਾਇਆ ਸਭੁ ਕੋ ਆਖੈ ਪਾਇ। ”” 
- ਆਸਾ ੧, ਵਾਰ, ੧੫ਸ, ੧, ੨੪ (471) 





1214 


ਕੁਹੀਆ ---- ਬਾਜ ਦੀ ਕਿਸਮ ਦਾ ਇਕ ਸ਼ਿਕਾਰੀ ਪੰਛੀ 
“ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ ਘਾਹ। ” 
- ਮਾਝ ੧, ਵਾਰ ੧੪ਸ, ੧, ੧:੧ (144) 
=> ਕੁਹ ਕੁਹ ਦੀ ਆਵਾਜ਼ ਕੀਤੀ 
“ਮਨੁ ਮੋਰੁ ਕੁਹੁਕਿਆੜਾ ਸਬਦੁ ਮੁਖਿ ਪਾਇਆ। ”” 
- ਗਉਂ ੪, ੬੫, ੪:੨ (173) 
ਨਦੀਆਂ ਕਿਨਾਰੇ ਉਗਦਾ ਇਕ ਪ੍ਰਕਾਰ ਦਾ ਲੰਮਾ ਘਾਹ ਜਿਸ ਦੀਆਂ ਟੋਕਰੀਆਂ ਬਣਦੀਆਂ 


ਹਨ 
“ਝੁਠਿ ਵਿਗੁਤੀ ਤਾ ਪਿਰ ਮੁਤੀ ਕੁਕਹ ਕਾਹਸਿ ਫੁਲੇ । ” 
- ਤੁਖਾ ੧, ਬਾਰਾ ੧੩:੩ (1109) 


- ਸੋਰ ਕਬ, ੬, ੨੧ (655) 
(ਸੰ.) ਮੁਰਗਾ, ਇਕ ਜਾਨਵਰ ਜਿਸ ਦਾ ਮਾਸ ਸੇਵਨ ਕੀਤਾ ਜਾਂਦਾ ਹੈ 
“ਹੰਸਾ ਸੇਤੀ ਚਿਤੁ ਉਲਾਸਹਿ ਕੁਕੜ ਦੀ ਓਡਾਰੀ। ”” 
- ਗਉਂ ੫. ਵਾਰ ੧੯ਸ, ੫, ੨:੨ (322) 


2੩ 


ਕੁਕਦਾ ਹ 


- ਕਲਿ ੪, ਅਸ ੬, ੫:੧ (1326) 
ਕੁਗਿਆਨੀ --- ਗਿਆਨ, ਵਿਹੂਣਾ, ਬੇਸਮਝ 


“ਕਾਚੀ ਦੇਹ ਮੋਹ ਫੁਨਿ ਬਾਂਧੀ ਸਠ ਕਠੋਰ ਕੁਚੀਲ ਕੁਗਿਆਨੀ। ” 
- ਸਮੁ ੫. ੧":੧ (1387) 


“ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ। ” 


- ਸਿਰੀ ੧, ੧, ੧੨ (14) 


“ਸਾਪੁ ਕੁੰਚ ਛੋਡੈ ਬਿਖੁ ਨਹੀ ਛਾਂਡੈ । ” 
- ਆਸਾ ਨਾਮ, ੪, ੧੧ (485) 
(ਸੰ.) ਬੁਰੇ ਆਚਾਰ ਵਾਲੀ, ਭੈੜੇ ਤੋਰ ਤਰੀਕੇ ਵਾਲੀ 
“ਓਹ ਕੁਚਜੀ ਕੁਲਖਣੀ ਪਰਹਰਿ ਛੋਡੀ ਭਤਾਰਿ। ”” 
- ਗੁੂਜ ੩, ਵਾਰ ੧੯ਸ, ੩, ੧:੫ (516) 
(ਸੰ.) ਹਾਥੀ, ਹੋਰ ਵੇਖੋ “ਕੁੰਚਰੀਆ” 
“ਸੁਧ ਕਵਨ ਪਰ ਹੋਇਬੋ ਸੁਚ ਕੁੰਚਰ ਬਿਧਿ ਬਿਉਹਾਰ। ” 
- ਗਉ ਰਵਿ, ਅਸ, ੧, ੪:੨ (346) 


---- ਨਿਕੰਮੀ ਬਹਿਸ਼ 





1215 


“ਛਾਡਿ ਕੁਚਰਚਾ ਆਨ ਨ ਜਾਨਹਿ। ” 

- ਗਉ ਕਬ, ੪੪, ੪:੧ (332) 

--- ਹਾਥੀ 

“ਤਲੈ ਕੁੰਚਰੀਆ ਸਿਰਿ ਕਨਿਕ ਛਤਰੀਆ। ”” 

- ਆਸਾ ੫. ੫੫, ੨੯੧ (385) 
ਹੋਰ ਰੂਪ: 
ਕੁੰਚਰੁ - 
“ਮਨੁ ਕੁੰਚਰੁ ਕਾਇਆ ਉਦਿਆਨੈ । ” 

- ਗਉ ੧, ਅਸ ੨, ੧:੧ (221) 


“ਇਕਿ ਕੁਚਲ ਕੁਚੀਲ ਵਿਖਲੀ ਪਤੇ ਨਾਵਹੁ ਆਪਿ ਖੁਆਏ। ”” 
- ਆਸਾ ੩, ਅਸ ੩੨, ੫:੧ (427) 
“ਨਾਮ ਬਿਨਾ ਝੂਠੇ ਕੁਚਲ ਕਛੋਤਿ। ” (ਮੈਲੇ) 
- ਬਿਲਾ ੧, ਅਸ ੧, ੬:੨ (831) 
ਹੋਰ ਰੂਪ: 


ਕੁਚਲੁ - 
“ਕੁਚਲੁ ਕਠੋਰੁ ਕਾਮੀ ਮੁਕਤੁ ਕੀਜੈ । ” (ਗੰਦੇ) 


- ਸ਼ੂਹੀ ੫, ੭, ੪੨੨ (738) 
ਕੁਚਿਲ - 
“ਕੁਚਿਲ ਕੁਰੂਪਿ ਕੁਨਾਰਿ ਕੁਲਖਨੀ ਪਿਰ ਕਾ ਸਹਜੁ ਨ ਜਾਨਿਆ। ” (ਗੰਦੀ) 
- ਸਾਰ ੧, ੨, ੩੧੧ (1197) 
ਕੁੰਜੀ, ਚਾਬੀ, ਹੋਰ ਵੇਖੋ “ਕੁੰਜੀ? 
“ਦਸਵੈ ਦੁਆਰਿ ਕੁੰਚੀ ਜਬ ਦੀਜੈ । ” 
- ਗਉਂ ਕਬ, ਬਾਅ ੨੪:੩ (341) 
“ਸਦਾ ਕੁਚੀਲ ਰਹਹਿ ਦਿਨੁ ਰਾਤੀ ਮਥੈ ਟਿਕਾ ਨਾਹੀ। ” 
- ਮਾਝ ੧, ਵਾਰ ੨੬ਸ, ੧, ੧:੭ (149) 
ਹੋਰ ਰੂਪ: 
ਕੁਚੀਲੁ - 
“ਹੋਇ ਕੁਚੀਲੁ ਰਹਾ ਮਲੂ ਧਾਰੀ ਦੁਰਮਤਿ ਮਤਿ ਵਿਕਾਰ। ”? 
- ਮਾਝ ੧, ਵਾਰ ੪ਸ, ੧, ੧੫ (139) 
ਨਿੰਦਤ, ਬਦਨਾਮ 
“ਮਨਮੁਖ ਕੁਚੀਲ ਕੁਛਿਤ ਬਿਕਰਾਲਾ। ”” 
- ਗਉਂ ੧, ਅਸ ੪, ੬:੨ (222) 





1216 


“ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈ ਬਹੁ ਨਾਨਾ ਰੇ। ? 

- ਮਾਲੀ ਨਾਮ, ੩, ੧:੧ (988) 
(ਫਾ.) ਕਿਥੋ, ਕਿਥੇ 
“ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ। ” 

- ਤਿਲੰ ਨਾਮ, ੩, ੧:੧੩ (727) 


“ਪਹਿਲੀ ਕਰੂਪਿ ਕੁਜਾਤਿ ਕੁਲਖਨੀ ਸਾਹੁਰੈ ਪੇਈਐ ਬੂਰੀ। ” 
- ਆਸਾ ਕਬ, ੩੨, ੧੧ (483) 


“ਸਤਿਗੁਰ ਹਥਿ ਕੁੰਜੀ ਹੋਰਤੁ ਦਰੁ ਖੁਲੈ ਨਾਹੀ ਗੁਰੁ ਪੂਰੈ ਭਾਗਿ ਮਿਲਾਵਣਿਆ। ” 
- ਮਾਝ ੩, ਅਸ ੨੫, ੭:੩ (124) 


“ਚਾਰਿ ਕੁੰਟ ਦਹ ਦਿਸ ਭੂਮੇ ਥਕਿ ਆਏ ਪ੍ਰਭ ਕੀ ਸਾਮ। ” 
- ਮਾਝ ੫, ਬਾਰਾ ੧:੨ (133) 
“ਚਾਰੇ ਕੁੰਟ ਸਲਾਮੁ ਕਰਹਿਗੇ ਘਰਿ ਘਰਿ ਸਿਫਤਿ ਤੁਮਾਰੀ। ? (ਸਾਰੀ ਸ਼ਿਸ਼ਟੀ) 
- ਬਸੰ ੧, ਅਸ ੮, ੭:੨ (1191) 
(2) ਕੁੰਡ 
“ਗਰਭ ਕੁੰਟ ਮਹਿ ਉਰਧ ਤਪ ਕਰਤੇ । ? (ਮਾਂ ਦੇ ਪੇਟ ਵਿਚ) 
- ਗਉ ੫. ਬਾਅ ੬:੩ (251) 
“ਹਰਿ ਜਨ ਅੰਮ੍ਰਿਤ ਕੁੰਟ ਸਰ ਨੀਕੇ ਵਡਭਾਗੀ ਤਿਤੁ ਨਾਵਾਈਐ। ” 
- ਰਾਮ ੪, ੪, ੧:੨ (881) 


“ਤੁਹ ਕੁਟਹਿ ਮਨਮੁਖ ਕਰਮ ਕਰਹਿ ਭਾਈ ਪਲੈ ਕਿਛੂ ਨ ਪਾਇ। ” 
- ਸੋਰ ੩, ੮, ੨੧੨ (603) 


-<- ਦੱਲੀਆਂ, ਵਿਭਚਾਰ ਕਰਵਾਉਣ ਵਾਲੀ ਵਿਚੋਲੀ 
“ਢੋਰਾ ਜਾਰਾ ਰੰਡੀਆਂ ਕੁਟਣੀਆਂ ਦੀਬਾਣੁ । ? 
- ਸੂਹੀ ੩, ਵਾਰ ੧੪ਸ, ੧, ੧:੧ (790) 
(ਸੰ.) ਪਰਿਵਾਰ, ਟੱਬਰ ਹੋਰ ਵੇਖੋ “ਕੁਟੰਬਿ? 
“ਓਹੁ ਆਪਿ ਛੁਟਾ ਕੁਟੰਬ ਸਿਉ ਦੇ ਹਰਿ ਹਰਿ ਨਾਮੁ ਸਭਿ ਸ਼ਿਸਟਿ ਛਡਾਏ । ” 
- ਮਾਝ ੧, ਵਾਰ ਪਸ, ੪, ੨੨੫ (140) 
ਹੋਰ ਰੂਪ: 
ਕੁਟੰਬਾਇਲੇ - 
“ਜਿਉ ਮੈਗਲੁ ਇੰਦੀ ਰਸਿ ਪ੍ਰੇਰਿਓ ਤੂ ਲਾਗਿ ਪਰਿਓ ਕੁਟੰਬਾਇਲੇ। ” 
- ਗੋਂਡ ੫, ੨, ੨੧ (862) 


ਕੁਟਬਾਂਢਲਾ -- (ਚੰਮ ਕੁਟਨ ਤੇ ਵਢਨ ਵਾਲਾ 





1217 


“ਮੇਰੀ ਜਾਤਿ ਕੁਟਬਾਂਢਲਾ ਢੋਰ ਢੋਵੰਤਾ ਨਿਤਹਿ ਬਾਨਾਰਸੀ ਆਸ ਪਾਸਾ। ”” 
- ਮਲਾ ਰਵਿ, ੧, ੩:੧ (1293) 
ਟੱਬਰ, ਪਰਿਵਾਰ, ਹੋਰ ਵੇਖੋ “ਕੁਟੰਬ? 
“ਪੁਤਿ ਕੁਟੰਬਿ ਗ੍ਰਿਹਿ ਮੋਹਿਆ ਮਾਇ। ”” 
- ਗਉਂ ੩, ੩੨, ੩:੩ (161) 
ਹੋਰ ਰੂਪ: 
ਕੁਟੰਬੁ - 
“ਦੇਖਿ ਕੁਟੰਬੁ ਮੋਹਿ ਲੋਭਾਣਾ ਚਲਦਿਆ ਨਾਲਿ ਨ ਜਾਈ। ”” 
- ਸਿਰੀ ੩, ੪੮, ੩:੧ (32) 
ਕੁਟੰਬੈ - 
“ਭੀੜਹੁ ਮੋਕਲਾਈ ਕੀਤੀਅਨੁ ਸਭ ਰਖੇ ਕੁਟੰਬੈ ਨਾਲਿ। ”” 
- ਰਾਮ ੫. ਵਾਰ ੩ਸ, ੫. ੧:੧ (957) 
ਕੁਟੰਬ੍ਰਤੇ - 
“ਕਤੰਚ ਭਰਤ ਮੀਤ ਹਿਤ ਬੰਧਵ ਕਤੰਚ ਮੋਹ ਕੁਟੰਬ੍ਰਤੇ । ” 
- ਸਸ ੫, ੧੨ (1354) 
ਕੁਟਵਾਰੀ ---- ਕੋਤਵਾਲੀ, ਕੋਤਵਾਲ (ਰਾਖੇ) ਹੋਣ ਦਾ ਫਰਜ਼ 
“ਸੰਤਾ ਮਾਨਉ ਦੂਤਾ ਡਾਨਉ ਇਹ ਕੁਟਵਾਰੀ ਮੇਰੀ। ” 
- ਰਾਮ ਕਬ, ੪, ੧੧ (969) 
ਹੋਰ ਰੂਪ: 
ਕਰੋਟਵਾਰੀ 
“ਪੂੰਜੀ ਮਾਰ ਪਵੈ ਨਿਤ ਮੁਦਗਰ ਪਾਪੁ ਕਰੇ ਕਰੋ ਟਵਾਰੀ। ” 
- ਬਸੰ ੧, ਅਸ ੮, ੪:੧ (1191) 


(1) ਕੁੰਡ, ਵੇਖੋ “ਕੁੰਟ” (2) 
“ਸਹਜ ਕਥਾ ਕੇ ਅੰਮ੍ਰਿਤ ਕੁੰਟਾ। ” 

- ਗਉਂ ੫, ੧੦੪, ੧":੧ (186) 
ਹੋਰ ਰੂਪ: 
ਕੁੰਟਿ - 
“ਕਿਆ ਕੁੰਟਿ ਨਿਰਾਹਾਰ। ” (ਕੁੰਟ ਦੀ ਕਿਰਿਆ ਭਾਵ ਤੀਰਥ ਯਾਤਰਾ ਬਿਨਾਂ ਕੁਝ 
ਖਾਣ ਪੀਣ ਦੇ ਕਰਨੀ) 

- ਸਾਰ ੫, ੧੩੧, ੨੨ (1229) 
(2) ਕੋਣੇ, ਦਿਸ਼ਾਵਾਂ, ਵੇਖੋ “ਕੁੰਟ” (1) 
“ਉਦਮੁ ਕਰੈ ਸੁਆਨ ਕੀ ਨਿਆਈ ਚਾਰੇ ਕੁੰਟਾ ਘੋਖਾ। ” 

- ਧਨਾ ੫, ੬, ੨੨ (672) 


“ਵੇਖੁ ਜਿ ਮਿਠਾ ਕਟਿਆ ਕਟਿ ਕੁਟਿ ਬਧਾ ਪਾਇ।” 
- ਮਾਝ ੧, ਵਾਰ ੧੧ਸ, ੧, ੨੯੧ (143) 





1218 


“ਤਬ ਇਹ ਮਤਿ ਜਊ ਸਭ ਮਹਿ ਪੇਥੈ ਕੁਟਿਲ ਗਾਂਠਿ ਜਬ ਖੋਲੈ ਦੇਵ। ” 
- ਬਿਲਾ ਕਬ, ੧੨, ੧:੧ (857) 


-<= ਕਪਟ, ਛਲ, ਵਲਛਲ 
“ਬੈਠਤ ਉਠਤ ਕੁਟਿਲਤਾ ਚਾਲਹਿ। ”” 
- ਗਉਂ ਕਬ, ੪੪, ੩੧ (332) 


2੩ 


ਕੁਟਦਾ ਹੈ 
“ਝੈਸਨੋ ਨਾਮੁ ਕਰਮ ਹਉ ਜੁਗਤਾ ਤੁਹ ਕੁਟੇ ਕਿਆ ਫਲ ਪਾਵੈ। ? 
- ਰਾਮ ੫, ਵਾਰ ੭ਸ, ੫, ੧:੫ (960) 


“ਇਕੁ ਨਿਰੰਜਨੁ ਰਵਿ ਰਹਿਆ ਭਾਉ ਦੁਯਾ ਕੁਠਾ। ” 
- ਗਉ ੫, ਵਾਰ ੧੩:੪ (321) 
(2) ਜਿਬਹ ਕੀਤਾ ਹੋਇਆ, ਮੁਸਲਮਾਨੀ ਰੀਤ ਅਨੁਸਾਰ ਮਾਰਿਆ ਹੋਇਆ 
“ਅਭਾਖਿਆ ਕਾ ਕੁਠਾ ਬਕਰਾ ਖਾਣਾ। ” 
- ਆਸਾ ੧, ਵਾਰ ੧੬ਸ, ੧, ੨੧੩ (472) 
“ਤਿਸ ਦਾ ਕੁਠਾ ਹੋਵੈ ਸੇਖੁ। ” (ਕੋਹਿਆ ਹੋਇਆ, ਭਾਵ ਘੜਿਆ ਹੋਇਆ) 
- ਰਾਮ ੩, ਵਾਰ ੧੯ਸ, ੧, ੨੯੫ (956) 


ਕੁਹਾੜਾ 
“ਹਰਿ ਕਾਟੀ ਕੁਟਿਲਤਾ ਕੁਠਾਰਿ। ? 


- ਸਾਰ ੫, ੧੧੨, ੧":੧ (1225) 
ਹੋਰ ਰੂਪ: 
ਕੁਠਾਰੂ - 
“ਬਜਰ ਕੁਠਾਰੁ ਮੋਹਿ ਹੈ ਛੀਨਾਂ ਕਰਿ ਮਿੰਨਤਿ ਲਗਿ ਪਾਵਉ ।” 
= ਧਨਾ ਨਾਮ, ੨, ੨੧ (693) 


“ਅਜਰਾਈਲਿ ਫੜੇ ਫੜਿ ਕੁਠੇ । ” 
- ਮਾਰੂ ੫, ਅਸ ੮, ੨:੨ (1020) 


ਟੋਆ (ਅਗਨ ਰਖਨ ਵਾਲਾ, ਜਲ ਰਖਣ ਵਾਲਾ) 
“ਗਰਭ ਕੁੰਡ ਨਰਕ ਤੇ ਰਾਖੈ ਭਵਜਲੁ ਪਾਰਿ ਉਤਾਰੇ । ? 

- ਗਉਂ ੫, ੧੩੮", ੨:੧ (210) 
“ਜੈਸੇ ਅੰਭ ਕੁੰਡ ਕਰਿ ਰਾਖਿਓ ਪਰਤ ਸਿੰਧੁ ਗਲਿ ਜਾਹਾ। ”” 

- ਆਸਾ ੫, ੧੨੩. ੩੧ (402) 


“ਰੇ ਨਰ ਗਰਭ ਕੁੰਡਲ ਜਬ ਆਛਤ ਉਰਧ ਧਿਆਨ ਲਿਵ ਲਾਗਾ। ” 
- ਸਿਰੀ ਬੇਣੀ, ੧, ੧:੧ (93) 
(2) ਗੋਲਾਕਾਰ ਦਾ ਕੰਨਾਂ ਦਾ ਗਹਿਣਾ (ਭੂਸ਼ਨ) ਵਾਲੀ, ਹੋਰ ਵੇਖੋ “ਕੁੰਡਲੀਆ” 





1219 


“ਕਾਨੀ ਕੁੰਡਲ ਗਲਿ ਮੋਤੀਅਨ ਕੀ ਮਾਲਾ। ” 
- ਗਉਂ ੧, ਅਸ ੧੦, ੨:੧ (225) 


- ਸਸ ੫. ੧੧੨ (1354) 


ਕੁੰਡਲਨੀ ---- ਜੋਗੀਆਂ ਦੀ ਮੰਨੀ ਹੋਈ ਇਕ ਨਾੜੀ 


ਕੁੰਡਲੀਆ 


“ਕੁੰਡਲਨੀ ਸੁਰਝੀ ਸਤਸੰਗਤਿ ਪਰਮਾਨੰਦ ਗੁਰੂ ਮੁਖਿ ਮਚਾ। ” 
- ਸਵ ੪, ਗਯੰ ੫:੩ (1402) 
(1) ਵਾਲੀ, ਕੰਨਾਂ ਦਾ ਭੂਸ਼ਨ 
“ਕਾਨ ਕੁੰਡਲੀਆ ਬਸਤ ਓਢਲੀਆ। ”” 
- ਆਸਾ ੫, ੫੫, ੧੧੧ (385) 
(2) ਕੁੰਡੀ 
“ਜਿਉ ਮੀਨ ਕੁੰਡਲੀਆ ਕੰਠਿ ਪਾਇ। ”” 
- ਬਸੰ ੧, ਅਸ ੨, ੧:੪ (1187) 


“ਚਾਰੇ ਕੁੰਡਾ ਭਵਿ ਥਕੇ ਮਨਮੁਖ ਬੂਝ ਨ ਪਾਇ। ” 
- ਸਿਰੀ ੩, ੫੯, ੩:੩ (37) 


ਹੋਰ ਰੂਪ: 


ਕੁੰਡਾਂ - 
“ਚਾਰੇ ਕੁੰਡਾਂ ਸੁਝੀਓਸੁ ਮਨ ਮਹਿ ਸਬਦੁ ਪਰਵਾਣੁ । ? 
- ਰਾਮ ਬਸ, ਵਾਰ ੬:੧੨ (968) 
ਕੁੰਡੀ - 
“ਅੰਤਰਿ ਬਹਿ ਕੈ ਕਰਮ ਕਮਾਵੈ ਸੋ ਚਹੁ ਕੁੰਡੀ ਜਾਣੀਐ। ” 
- ਮਾਝ ੧, ਵਾਰ ੨ਸ, ੨, ੨:੩ (138) 
(2) ਅੰਕੁਸ਼ 
“ਮਨੁ ਕੁੰਚਰੁ ਪੀਲਕੁ ਗੁਰੁ ਗਿਆਨੁ ਕੁੰਡਾ ਜਹ ਖਿੰਚੇ ਤਹ ਜਾਇ। ”” 
੍‌੍ - ਗੂਜ ੩, ਵਾਰ ੨੦ਸ, ੩, ੨੧ (516) 
(1) ਦਿਸ਼ਾਵਾਂ, ਵੇਖੋ “ਕੰਡਾ” (1) 
(2) ਮਛੀ ਆਦਿ ਨੂੰ ਪਕੜਨ ਲਈ ਅਗੋ ਮੋੜ ਕੇ ਬਣਾਇਆ ਤਾਰ ਦਾ ਸੰਦ ਹੁਕ 
(ਹੋਕ) 
“ਮਾਗਰਮਛੁ ਫਹਾਈਐ ਕੁੰਡੀ ਜਾਲੂ ਵਡਾਇ। ”? 
- ਮਾਰੂ ੧, ਅਸ ੨, ੫:੧ (1009) 


“ਨਾਨਕ ਹਸਤੀ ਕੁੰਡੇ ਬਾਹਰਾ ਫਿਰਿ ਫਿਰਿ ਉਝੜਿ ਪਾਇ। ? 
- ਗੂਜ ੩, ਵਾਰ ੨੦ਸ, ੩, ੨:੨ (516) 





1220 


- ਗੂਜ ੫, ਵਾਰ ੩ਸ, ੫, ੨:੧ (518) 
- ਆਸਾ ਕਬ, ੨੨, ੨੨ (481) 


“ਹਮ ਭੂਲ ਚੂਕ ਗੁਰ ਕਿਰਪਾ ਧਾਰਹੁ ਜਨ ਨਾਨਕ ਕੁਤਰੇ ਕਾਢੈ । ” 
- ਗਉ ੪, ੫੯, ੪:੨ (171) 


ਦੀਪਕ ਰਾਗ ਦੇ ਅੱਠ ਪੁਤਰਾਂ ਵਿਚੋਂ ਇਕ ਬਾਕੀ ਸਤ ਹਨ 
“ਕਾਲੰਕਾ, ਰਾਮਾ, ਕਮਲ ਕੁਸਮ, ਚੰਪਕ, ਗਉਰਾ ਕਾਨਰਾ, ਕਲ੍ਾਨਾ। 
“ਕਾਲਕਾ ਕੁੰਤਲ ਅਉ ਰਾਮਾ। 
- ਰਾਗ ੧:੩੭ (1430) 


ਕੂਕਰ, ਇਕ ਜਾਨਵਰ 
“ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ । ”” 
- ਸਿਰੀ ੧, ੪, ੧੧ (15) 


ਹੋਰ ਰੂਪ: 


ਕੁਤਿਆ - 
“ਫਰੀਦਾ ਬੇ ਨਿਵਾਜਾ ਕੁਤਿਆ ਏਹ ਨ ਭਲੀ ਰੀਤਿ। ” 
- ਸਲੋ ਫਰ, ੭੦੨ (1381) 
ਕੁਤਿਹੋ - 
“ਰਤੁ ਪਿਤੁ ਕੁਤਿਹੋ ਚਟਿ ਜਾਹੁ। ” (ਇਥੇ ਭਾਵ “ਮੁਕਦਮ ”) 
- ਮਲਾ ੧, ਵਾਰ ੨੨ਸ, ੧, ੨:੮ (1288) 
ਕੁਤੰਤੈ - 
“ਕੁਤੇ ਚੰਦਨੁ ਲਾਈਐ ਭੀ ਸੋ ਕੁਤੰ) ਧਾਤੁ। ” (ਕੁਤਿਆਂ ਵਾਲਾ ਅਸਲਾ ਹੈ) 
- ਮਾਝ ੧, ਵਾਰ ੧੨ਸ, ੧, ੧੩ (143) 
ਕੁਤੀ - 
“ਰਤਨ ਵਿਗਾੜਿ ਵਿਗੋਏ ਕੁਤੀ ਮੁਇਆ ਸਾਰ ਨ ਕਾਈ। ”” 
- ਆਸਾ ੧, ੩੯, ੨੯੨ (360) 
ਕੁਤੇ - 
“ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ । ” 
- ਸੋਰ ੪, ਵਾਰ ੧੬ਸ, ੩, ੨:੧ (648) 
ਭੈੜੀ ਥਾਂ, ਅਯੋਗ ਥਾਂ 
“ਥਾਉ ਕੁਥਾਉ ਨ ਜਾਣਨੀ ਸਦਾ ਚਿਤਵਹਿ ਬਿਕਾਰ। ”” 
- ਸਾਰ ੪, ਵਾਰ ੩੦ਸ, ੩, ੧੨ (1248) 





1221 


““ਸਸੈ ਸੰਜਮੁ ਗਇਓ ਮੂੜੇ ਏਕੁ ਦਾਨੁ ਤੁਧੁ ਕੁਥਾਇ ਲਇਆ। ” 
- ਆਸਾ ੩, ਪਟੀ ੬:੧ (435) 
“ਖੁਭੜੀ ਕੁਥਾਇ ਮਿਠੀ ਗਲਣਿ ਕੁਮੰੜੀਆ। ”? 

- ਸਲੋ ੫, ੧੧੧ (1425) 
ਚਿੱਟੇ ਫੁਲਾਂ ਵਾਲਾ ਇਕ ਬੂਟਾ, ਚਾਂਦਨੀ, (ਚਿੱਟੇ ਦੰਦਾਂ ਨਾਲ ਇਨ੍ਹਾਂ ਦੀ ਉਪਮਾ ਦਿਤੀ 
ਜਾਂਦੀ ਹੈ) 

“ਪੀਤ ਬਸਨ ਕੁੰਦ ਦਸਨ ਪ੍ਰਿਅ ਸਹਿਤ ਕੰਠ ਮਾਲ ਮੁਕਟੁ ਸੀਸਿ ਮੋਰ ਪੰਖ ਚਾਹਿ 
ਜੀਉ।” 


- ਸਵ ੪, ਗਯੰ ੮:੧ (1402) 


ਕੁਦਇਆ --- ਨਿਰਦੈਤਾ, ਦਇਆ ਹੀਨਤਾ 


“ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰ ਨਿੰਦਾ ਘਟ ਚੂਹੜੀ ਮੂਠੀ ਕ੍ਰੋਧ 
ਚੰਡਾਲਿ।” 
- ਸਿਰੀ ੪, ਵਾਰ ੨੦ਸ, ੧, ੧:੧ (91) 


“ਨਚਣੁ ਕੁਦਣੁ ਮਨ ਕਾ ਚਾਉ।” 
- ਆਸਾ ੧, ਵਾਰ ਪਸ, ੧, ੨:੨੫ (465) 


< 


ਖੇਡਾਂ, ਕਲੋਲ 
“ਕੁਦਮ ਕਰੇ ਪਸੁ ਪੰਖੀਆ ਦਿਸੈ ਨਾਹੀ ਕਾਲੁ। ” 
- ਸਿਰੀ ੫, ੭੩, ੨:੧ (43) 


ਕੁਦਰਤ ---- (ਅ.) ਸ਼ਕਤੀ, ਬਲ, ਮਾਇਆ 


“ਤੂ ਸਭ ਮਹਿ ਵਰਤਹਿ ਆਪਿ ਕੁਦਰਤ ਦੇਖਾਵਹੀ। ”” 
- ਮਾਰੂ ੫, ਵਾਰ ੩:੪ (1095) 


ਹੋਰ ਰੂਪ: 
ਕੁਦਰਤਿ - 
“ਕੁਦਰਤਿ ਕਵਣ ਕਹਾ ਬੀਚਾਰੁ । ? (ਮੇਰੀ ਕੀ ਤਾਕਤ ਹੈ) 


- ਜਪੁ ੧, ੧੬:੨੨ (3) 


ਕੁਦਰਤਿ ---- (1) ਸ਼ਕਤੀ ਬਲ, ਵੇਖੋ “ਕੁਦਰਤ ? 


“ਕੁਦਰਤਿ ਵਰਤੈ ਰੂਪ ਅਰੁ ਰੰਗਾ। ” (ਕਲਾ, ਸ਼ਕਤੀ) 
ਹੋਰ ਰੂਪ: 
ਕੁਦਰਤੀ - 
“ਮਨ ਤੁਆਨਾ ਤੂ ਕੁਦਰਤੀ ਆਇਆ। ” 
(ਮੈਂ ਕੁਝ ਕਰਨ ਯੋਗ ਤੇਰੀ ਤਾਕਤ/ਬਲ ਨਾਲ ਹੁੰਦਾ ਹੈ) 
- ਮਲਾ ੧, ਵਾਰ ੨੭ਸ, ੧, ੨੬ (129) 
(2) ਰਚਨਾ, ਸਿਸ਼ਟੀ 
“ਸਚੀ ਕੁਦਰਤਿ ਧਾਰੀਅਨੁ ਸਚਿ ਸਿਰਜਿਓਨੁ ਜਹਾਨੁ । ? 





1222 


- ਸਿਰੀ ੫, ੮੬, ੪:੨ (48) 
“ਕੁਦਰਤਿ ਕਰਿ ਕੈ ਵਸਿਆ ਸੋਇ। ? 
- ਸਿਰੀ ੪, ਵਾਰ ੪ਸ, ੧, ੧:੧ (84) 


“ਕੁਦਰਤਿ ਤਖਤੁ ਰਚਾਇਆ ਸਚਿ ਨਿਬੇੜਣਹਾਰੋ । ” 

- ਵਡ ੧, ਅਲਾ ੩, ੨:੪ (580) 
ਹੋਰ ਰੂਪ: 
ਕੁਦਰਤੀ - 
“ਨਾਨਕ ਸਚ ਦਾਤਾਰੁ ਸਿਨਾਖਤੁ ਕੁਦਰਤੀ” (ਰਚਨਾ ਦੁਆਰਾ) 

- ਮਾਝ ੧, ਵਾਰ ੮:੮ (141) 

(3) ਰਚਨਾ, ਸ਼ਕਤੀ 
“ਆਪਣੀ ਕੁਦਰਤਿ ਆਪੇ ਜਾਣੈ ਆਪੇ ਕਰਣੁ ਕਰੇਇ। ”? 

- ਸਿਰੀ ੧, ਅਸ ੧, ੪:੨ (53) 


ਹੋਰ ਰੂਪ: 
ਕੁਦਰਤੀ - 
“ਕੇਤੀਆ ਤੇਰੀਆ ਕੁਦਰਤੀ ਕੇਵਡ ਤੇਰੀ ਦਾਤਿ। ” 


- ਸਿਰੀ ੧, ੧੧, ੩:੧ (18) 
(4) ਅਸਚਰਜ, ਤਮਾਸ਼ਾ, ਵਿਡਾਣ 
“ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ । ? 
- ਆਸ ੧, ਵਾਰ ੩ਸ, ੧, ੨੧ (464) 
“ਕੁਦਰਤਿ ਅਹਿ ਵੇਖਾਲੀਅਨੁ ਜਿਣਿ ਐਵਡ ਪਿਡ ਠਿਣਕਿਓਨੁ । ” (ਕ੍ਰਿਸ਼ਮਾ, 
ਅਸਚਰਜ਼ ਤਮਾਸ਼ਾ) 
- ਰਾਮ ਬਸ, ਵਾਰ ੪:੫ (967) 
ਹੋਰ ਰੂਪ: 
ਕੁਦਰਤੀ - 
“ਕਰਤੇ ਕੁਦਰਤੀ ਮੁਸਤਾਕੁ । 
- ਤਿਲੰ ੫, ੪, ੧":੧ (724) 
(5) ਪ੍ਰਭੂ, ਅਪਾਰ ਸ਼ਕਤੀ 
“ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ । ” 
- ਪ੍ਰਭਾ ਕਬ, ੩, ੧:੧ (1349) 
ਹੋਰ ਰੂਪ: 
ਕੁਦਰਤੀ - 
“ਵਰ੍ਹਿਐ ਦਰਗਹ ਗੁਰੂ ਕੀ ਕੁਦਰਤੀ ਨੂਰੁ। ” (ਰੱਬੀ, ਅਲਾਹੀ) 
- ਰਾਮ ਬਸ, ਵਾਰ ੫:੪ (967) 


“ਕੁਦਿ ਕੁਦਿ ਚਰੈ ਰਸਾਤਲਿ ਪਾਇ। ” 
- ਗਉ ਕਬ, ੧੪, ੨੨ (326) 





1223 


ਕਾਰੀ ਦਾ ਹੰਨਾ/ਅਗਲਾ ਕੁੰਢਾ; (ਦਰਪਣ ਇਸ ਦੇ ਅਰਥ “ਬੰਦੂਕ ਦਾ ਹੱਥਾ” ਕਰਦਾ 
ਹੈ) 
“ਚੜਿ ਕੈ ਘੋੜੇ ਕੁੰਦੇ ਪਕੜਹਿ ਖੂੰਡੀ ਦੀ ਖੇਡਾਰੀ। ” 

- ਗਉਂ ੫. ਵਾਰ ੧੯ਸ, ੫. ੨:੧ (322) 


“ਸੂਧੇ ਸੂਧੇ ਰੇਗਿ ਚਲਹੁ ਤੁਮ ਨਤਰ ਕੁਧਕਾ ਦਿਵਈਹੈ ਰੇ । ” 
- ਬਿਲਾ ਕਬ, ੧, ੧":੨ (855) 


“ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ। ”” 
> ਭਲ ੧, ੧, ੧੩੧ (721) 


“ਮਨਮੁਖ ਮੈਲੀ ਕਾਮਣੀ ਕੁਲਖਣੀ ਕੁਨਾਰਿ। ”” 

- ਸਿਰੀ ੪, ਵਾਰ ੧੭ਸ, ੩, ੧:੧ (89) 
“ਸਾ ਕੁਸੁਧ ਸਾ ਕੁਲਖਣੀ ਨਾਨਕ ਨਾਰੀ ਵਿਚਿ ਕੁਨਾਰਿ। ? (ਨਿੰਦਿਤ ਇਸੜੀ) 

- ਸੋਰ ੪, ਵਾਰ ੨੪ਸ, ੩, ੨:੩ (652) 


ਰਿ ਕੁਨੁ ਰੇ। 23 
- ਧਨਾ ਨਾਮ, ੪, ੩:੩ (693) 


“ਕੁੰਨੇ ਹੇਠਿ ਜਲਾਈਐ ਬਾਲਣ ਸੰਦੈ ਥਾਇ। ” 
- ਸਲੋ ਫਰ, ੭੨੧੨ (1381) 


““ਸਰਵਰੁ ਹੰਸਿ ਨ ਜਾਣਿਆ ਕਾਗ ਕੁਪੰਖੀ ਸੰਗਿ। ? 
- ਸਲੋ ੧, ੧੦੩ (1411) 


ਰਾਮ। ? 
- ਬਿਹਾ ੪, ਛੰਤ ੫, ੩:੩ (541) 


ਕੁਪਰਵਾਣ --- ਅਪ੍ਰਵਾਨ, ਜੋ ਅੰਗੀਕਾਰ ਕਰਨ ਯੋਗ ਨ ਹੋਵੇ 


“ਜਾਂ ਪਤਿ ਲੇਖੈ ਨਾ ਪਵੈ ਤਾਂ ਸਭੇ ਕੁਪਰਵਾਣ। ”? 
- ਆਸਾ ੧, ੩੧, ੩੦੨ (358) 


ਕੁਫਕੜੇ ---- ਫਜ਼ੂਲ/ਨਿਰਾਰਥਕ ਕੰਮ, ਨਿੰਦਿਤ ਕਰਮ 


“ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ। ? 
- ਸਿਰੀ ੫, ੭੩, ੧":੨ (43) 


ਝੂਠ ਭਾਵ ਨਾਸਤਿਕਤਾ (ਰੱਬ ਦੀ ਹੋੱਦ ਤੋਂ ਮੁਨਕਰ ਹੋਣਾ) 





1224 


“ਕੁਫਰ ਗੋਅ ਕੁਫਰਾਣੈ ਪਇਆ ਦਝਸੀ। ”? 
- ਮਾਝ ੧, ਵਾਰ ੯:੬ (142) 


-<<- ਨਾਸਤਕਾਂ ਦੀ ਥਾਂ ਭਾਵ ਨਰਕ 
“ਕੁਫਰ ਗੋਅ ਕੁਫਰਾਣੈ ਪਇਆ ਦਝਸੀ। ”? 
- ਮਾਝ ੧, ਵਾਰ ੯:੬ (142) 


ਕੁੱਬਾ, ਕੁਬੜਾ ਅਗੇ ਨ ਝੁਕੇ ਹੋਏ ਲੱਕ ਵਾਲਾ 
“ਨਾਮ ਬਿਨਾ ਜੈਸੇ ਕੁਬਜ ਕੁਰੂਪ। ” 
- ਗਉ ਕਬ, ੨੫, ੩:੨ (328) 


“ਸਬਦੁ ਨ ਚੀਨੈ ਲਵੈ ਕੁਬਾਣਿ। ” 

- ਰਾਮ ੧, ਸਿਗੋ ੨੬੫ (941) 
ਕੰਸ ਦੀ ਇਕ ਕੁਬੀ ਦਾਸੀ ਜੋ ਸਰੀਰ ਉਪਰ ਵਟਣਾ ਮਲਣ ਵਿਚ ਬੜੀ ਨਿਪੁੰਨ ਸੀ, 
ਕ੍ਰਿਸ਼ਨ ਜੀ ਨੇ ਉਸ ਦੇ ਪੈਰ ਦੇ ਅੰਗੂਠੇ ਉਤੇ ਪੈਰ ਰੱਖ, ਠੋਡੀ ਉਤਾਂਹ ਚੁੱਕ ਉਸ ਦਾ 
ਕੁੱਬ ਦੂਰ ਕੀਤਾ। 

“ਤਾਰੀਲੇ ਗਨਿਕਾ ਬਿਨੁ ਰੁਪ ਕੁਬਿਜਾ ਬਿਆਧਿ ਅਜਾਮਲੂ ਤਾਰੀਅਲੇ। ” 
੍‌ - ਗਉ ਰਵਿ, ੧, ੧:੧ (345) 
“ਕੁਬਿਜਾ ਉਧਰੀ ਅੰਗੁਸਟ ਧਾਰ। ”” 
- ਬਸੰ ੫, ਅਸ, ੧, ੩੨ (1192) 


“ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰ ਨਿੰਦਾ ਘਟ ਚੂਹੜੀ ਮੁਠੀ ਕ੍ਰੋਧ 
ਚੰਡਾਲਿ। ? 


- ਸਿਰੀ ੪, ਵਾਰ ੨੦ਸ, ੧, ੧:੧ (91) 
“ਦੁਰਮਤਿ ਬਿਨਸੀ ਕੁਬੁਧਿ ਅਭਾਗੀ। ” (ਬਦਕਿਸਮਤ ਮੂਰਖਤਾ) 
- ਮਾਝ ੫, ੧੮, ੪:੨ (100) 


“ਖੁਧਿਆਵੰਤੁ ਨ ਜਾਣਈ ਲਾਜ ਕੁਲਾਜ ਕੁਬੋਲ । ? 
- ਗਉ ੪, ਵਾਰ ੩੨ਸ, ੫. ੨:੧ (317) 


(1) (ਸੰ.) ਘੜਾ 
“ਆਨੀਲੇ ਕੁੰਭ ਭਰਾਈਲੇ ਉਦਕ ਠਾਕੁਰ ਕਉ ਇਸਨਾਨੁ ਕਰਉ। ”? 
- ਆਸਾ ਨਾਮ, ੨, ੧੯੧ (485) 

(2) ਯੋਗ ਦੀ ਇਕ ਕ੍ਰਿਆ, ਪਾ ਣਾਯਾਮ ਦੀ ਇਕ ਰੀਤ, ਜਿਸ ਅਨੁਸਾਰ ਪ੍ਰਾਣ 
ਠਹਿਰਾਈਦੇ ਹਨ। 
“ਨਿਵਲੀ ਕਰਮ ਭੁਅੰਗਮ ਭਾਠੀ ਰੇਚਕ ਪੂਰਕ ਕੁੰਭ ਕਰੈ । ”” 

- ਪੁਭਾ ੧, ਅਸ ੩, ੧੧ (1343) 
(3) ਇਕ ਰਾਗ, ਸਿਰੀ ਰਾਗ ਦੇ ਅੱਠ ਪੁੱਤਰਾਂ ਵਿਚੋ ਇਕ, ਬਾਕੀ ਦੇ ਸਤ ਹਨ 
ਸਾਲੂ, ਸਾਗਰ, ਸਾਗਰਾ, ਗੋੱਡ, ਗੰਭੀਰ, ਗੁੰਡ ਤੇ ਹਮੀਰ 





1225 


“ਅਸਟ ਪੁੜ਼ ਸ਼ੀਰਾਗ ਕੇ ਗੁੰਡ ਕੁੰਭ ਹਮੀਰ। ” 
- ਰਾਗ ੧:੪੮ (1430) 


(ਸੰ.) ਯੋਗ ਦਰਸ਼ਨ ਅਨੁਸਾਰ ਪ੍ ਰਾ ਣਾਯਾਮ ਦਾ ਇਕ ਪ੍ਰਕਾਰ ਜਿਸ ਅਨੁਸਾਰ ਚੀਚੀ 
ਉੱਗਲੀ ਤੇ ਅੰਗੂਠੇ ਨਾਲ ਨੱਕ ਦਬਾ, ਮੂੰਹ ਬੰਦ ਕਰ ਸਾਹ ਰੋਕਿਆ ਜਾਂਦਾ ਹੈ 
“ਪੂਰਕੁ ਕੁੰਭਕ ਰੇਚਕ ਕਰਮਾਤਾ। ”” 


- ਗਉਂ ੫. ਬਾਅ ੧੬:੨ (253) 


- ਰਾਮ ਕਬ, ੧੦, ੩੩ (972) 


- ਗਉ ਰਵਿ, ੧, ੧੨ (345) 


ਘਮਿਆਰ, ਘੜਾ ਬਣਾਉਣ ਵਾਲਾ 
“ਕੁੰਭਾਰ ਕੇ ਘਰ ਹਾਂਡੀ ਆਛੇ ਰਾਜਾ ਕੇ ਘਰਿ ਸਾਂਡੀ ਗੋ। ”” 
- ਟੋਡੀ ਨਾਮ, ੩, ੧:੧ (718) 
ਹੋਰ ਰੂਪ: 
ਕੁੰਭਾਰੈ - 
“ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ । ”” 
- ਪੁਭਾ, ਕਬ, ੩, ੨:੨ (350) 


ਇਕ ਪਰਵ ਸੁਕੰਧ ਪੁਰਾਣ ਅਨੁਸਾਰ ਦੇਵਤਿਆਂ ਤੇ ਦੈਤਾਂ ਦੀ ਲੜਾਈ ਸਮੇਂ ਅੰਮ੍ਰਿਤ ਦੇ 
ਘੜੇ ਵਿਚੋ ਹਰਦਵਾਰ, ਪ੍ਰਯਾਗ, ਨਾਸਕ ਤੇ ਉਜੈਨ ਚਾਰ ਥਾਈਂ' ਅੰਮ੍ਰਿਤ ਡਿਗਾ। ਇਨ੍ਹਾਂ 
ਥਾਵਾਂ ਉਤੇ ਹਰ ਬਾਰਵੇ' ਸਾਲ ਮੇਲਾ ਲਗਦਾ ਹੈ 
“ਗੰਗਾ ਜਉ ਗੋਦਾਵਰਿ ਜਾਈਐ ਕੁੰਭਿ ਜਉ ਕੇਦਾਰ ਨਾਈਐ ਗੋਮਤੀ ਸਹਸ ਗਊ 
ਦਾਨੁ ਕੀਜੈ। ”” 
- ਰਾਮ ਨਾਮੁ, ੪, ੨੧੧ (973) 
ਘੜਾ 
“ਕੁੰਭੇ ਬਧਾ ਜਲੁ ਰੰਹੈ ਜਲ ਬਿਨੁ ਕੁੰਭੁ ਨ ਹੋਇ।” 
- ਆਸਾ ੧, ਵਾਰ ੧੨ਸ, ੧, ੫2੧ (469) 
ਹੋਰ ਰੂਪ: 
ਕੁੰਭੇ - 
“ਕੁੰਭੇ ਬਧਾ ਜਲੁ ਰੰਹੈ ਜਲ ਬਿਨੁ ਕੁੰਭੁ ਨ ਹੋਇ। ” (ਘੜੇ ਵਿਚ) 
- ਆਸਾ ੧, ਵਾਰ ੧੨ਸ, ੧, ੫੧ (469) 
ਕੁੰਭੇਉ - 
“ਜਿਉ ਪ੍ਰਗਾਸਿਆ ਮਾਟੀ ਕੁੰਭੇਉ। ” 
- ਪੁਭਾ ਨਾਮ, ੩, ੨੧ (1351) 





1226 


ਕੁਥਾਂ (ਅਯੋਗ ਸਥਾਨ, ਬੇਮੌਕਾ) 
“ਮਹਲੁ ਕੁਮਹਲੁ ਨ ਜਾਣਨੀ ਮੂਰਖ ਅਪਣੈ ਸੁਆਇ। ”” 
- ਸੋਰ ੪, ਵਾਰ ੧੮ਸ, ੩, ੨:੧ (649) 
ਭੈੜੀ ਮਤ, ਨੀਚ, ਬੁਧੀ 
“ਫਿਰਿ ਪਛੁਤਾਵਹਿਗਾ ਮੂੜਿਆ ਤੂੰ ਕਵਨ ਕੁਮਤਿ ਭੂਮਿ ਲਾਗਾ। ” 
- ਸਿਰੀ ਬੇਣੀ, ੧, ੧":੧ (93) 
ਭੈੜਾ ਮੰਤਰ/ਭੈੜੀ ਸਲਾਹ ਦੇਣ ਵਾਲੇ 
“ਖੁਭੜੀ ਕੁਥਾਇ ਮਿਠੀ ਗਲਣਿ ਕੁਮੰੜੀਆ। ”? 
- ਸਲੋ ੫, ੧੧੧੧ (1425) 
ਮੁਰਝਾ ਜਾਣਾ 
“ਹਥਹੁ ਛੁੜਕੀ ਤਨੁ ਸਿਆਹੁ ਹੋਇ ਬਦਨੁ ਜਾਇ ਕੁਮਲਾਇ। ” 
- ਗੂਜ ੩, ਵਾਰ ਪਸ, ੩, ੧:੪ (510) 
ਮੁਰਝਾ ਜਾਣਾ 
“ਤਾ ਤੇ ਬਿੰਖੈ ਭਈ ਮਤਿ ਪਾਵਸਿ ਕਾਇਆ ਕਮਲੁ ਕੁਮਲਾਣਾ। ” 
- ਸਿਰੀ ਬੇਣੀ, ੧, ੪:੩ (93) 
ਹੋਰ ਰੂਪ: 
ਕੁਮਲਾਣੀ - 
“ਨਾਨਕ ਬਾਲਤਣਿ ਰਾਡੇਪਾ ਬਿਨੁ ਪਿਰ ਧਨ ਕੁਮਲਾਣੀ । ”” 
- ਸੂਹੀ ੧, ਛੰਤ ੧, ੧:੬ (763) 
ਕੁਮਲਾਨੀ - 
“ਹੰਸੁ ਚਲਿਆ ਕਾਇਆ ਕੁਮਲਾਨੀ। ? 
- ਸੂਹੀ ਕਬ, ੨, ੨੨੨ (792) 
ਮੁਰਝਾ ਜਾਣੀ 
“ਜਲ ਬਿਨੁ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ। ”” 
- ਮਾਝ ੫, ਬਾਰਾ ੧:੪ (133) 
ਕੁਮਲਾ/ਮੁਰਝਾ ਗਈ 
“ਮੇਰਾ ਮਨੁ ਤਨੁ ਬਹੁਤੁ ਬੈਰਾਗਿਆ ਮੇਰੇ ਗੋਵਿੰਦਾ ਹਰਿ ਬਾਝਹੁ ਧਨ ਕੁਮਲੈਣੀ 
ਜੀਉ। 95 
- ਗਉਂ ੪, ੬੭, ੨੨ (174) 


ਭੈੜੇ/ਪੁਠੇ ਰਾਹ 
“ਮਨਮੁਖ ਅਗਿਆਨਿ ਕੁਮਾਰਗਿ ਪਾਏ। ” 


- ਗਉਂ ੩, ਅਸ ੪, ੩:੧ (231) 


ਭੈੜਾ ਮਿਤਰ, ਕਪਟੀ ਮਿਤਰ 
“ਅਹੰ ਮਤ ਅਨ ਰਤ ਕੁਮਿਤ ਹਿਤ ਪ੍ਰੀਤਮ ਪੇਖਤ ਭੂਮਤ ਲਾਖ ਗਰੀਆ। ?” 
- ਕਾਨ ੫. ੩੦, ੧੧ (1303) 





1227 


-<-- ਭੈੜਾ ਮਿਤਰ 
“ਕਮਿੜਾ ਸੇਈ ਕਾਂਢੀਅਹਿ ਇਕ ਵਿਖ ਨ ਚਲਹਿ ਸਾਥਿ।” 

- ਗਉ ੫. ਵਾਰ ੩ਸ, ੫, ੨੨ (318) 
ਕਛੂਕੰਮੀ, ਇਕ ਜਾਨਵਰ ਜਿਸ ਦਾ ਸਾਮਾਨਯ ਆਯੂ 150-170 ਸਾਲ ਹੁੰਦੀ ਹੈ 
“ਕੁੰਮੀ ਜਲ ਮਾਹਿ ਤਨ ਤਿਸੁ ਬਾਹਰਿ ਪੰਖ ਖੀਰੁ ਤਿਨ ਨਾਹੀ। ” 

- ਆਸਾ ਧੰਨਾ, ੩, ੨੧ (488) 
---- ਰਾਤ ਨ ਖਿੜਨ ਵਾਲਾ ਫੁੱਲ, ਨੀਲੋਫਰ 
“ਚੰਦ ਕੁਮੁਦਨੀ ਦੂਰਹੁ ਨਿਵਸਸਿ ਅਨਭਉ ਕਾਰਨਿ ਰੇ । ” 
- ਮਾਰੂ ੧, ੪, ੨੨ (990) 


ਮੂਰਖ, ਬੇਸਮਝ 
“ਵਿਆਪਿਆ ਦੁਰਮਤਿ ਕੁਬੁਧਿ ਕੁਮੂੜਾ। ”” 


- ਰਾਮ ੫. ਵਾਰ ੭, ੫, ੨:੫ (960) 


- ਸਾਰ ੫, ਅਸ ੨, ੭੯੧ (1236) 


- ਆਸਾ ਕਬ, ੧੬, ੨੧ (479) 


- ਆਸਾ ੧, ਵਾਰ ੬ਸ, ੧, ੨੧ (466) 


ਕੁਮਿਆਰਿ - 
“ਖਿਨੁ ਪੂਰਬਿ ਖਿਨੁ ਪਛਮਿ ਛਾਏ ਜਿਉ ਚਕੁ ਕੁਮ੍ਿਆਰਿ ਭਵਾਇਆ। ”” 
- ਆਸਾ ੪, ਛੰਤ ੮, ੨੪ (442) 
ਕੁਰਸਹੁ ---- ਕੁਰਸ ਟਿੱਕੀ ਸੂਰਜ/ਚੰਦ ਦੀ ਤੋ ਭਾਵ ਈਸ਼ਵਰੀ ਮੰਡਲ ਤੋਂ 
“ਹੋਂਵੈ ਸਿਫਤਿ ਖਸੰਮ ਦੀ ਨੂਰੁ ਅਰਸਹੁ ਕੁਰਸਹੁ ਝਟੀਐ। ” 
- ਰਾਮ ਬਸੁ, ਵਾਰ ੨:੭ (967) 
(ਸੰ.) ਹਿਰਨ, ਹੋਰ ਵੇਖੋ “ਕੁਰੰਗਾ” 
“ਨਿਸਿ ਕੁਰੰਕ ਜੈਸੇ ਨਾਦ ਸੁਣਿ ਸੁਵਣੀ ਹੀਉ ਡਿਵੈ ਮਨ ਐਸੀ ਪ੍ਰੀਤਿ ਕੀਜੈ। ” 


- ਆਸਾ ੫. ਛੰਤ ੪, ੪:੧ (455) 





1228 


“ਜੈਸੇ ਕੁਰੰਕ ਨਹੀ ਪਾਇਓ ਭੇਦੁ । ” 
- ਬਸੰ ਰਵਿ, ੧, ੨:੧ (1196) 
ਹੋਰ ਰੂਪ: 
ਕੁਰੰਕਹਿ - 
“ਨਾਦ ਕੁਰੰਕਹਿ ਬੇਧਿਆ ਸਨਮੁਖ ਉਠਿ ਧਾਂਵੈ । ”” 
- ਜੈਤ ੫, ਵਾਰ ੧੨:੩ (708) 
ਕੁਰਕਟ ---- ਕੁਕੜ 
“ਇਕਤੁ ਪਤਰਿ ਭਰਿ ਉਰਕਟ ਕੁਰਕਟ ਇਕਤੁ ਪਤਰਿ ਭਰਿ ਪਾਨੀ। ”” 
- ਆਸਾ ਕਬ, ੪, ੧੧ (476) 
ਕੁਰਕਦਾ ---- ਕੁਤਰਦਾ, ਟੁਕਦਾ 
“ਜਮੁ ਚੂਹਾ ਕਿਰਸ ਨਿਤ ਕੁਰਕਦਾ ਹਰਿ ਕਰਤੈ ਮਾਰਿ ਕਫਢਾਇਆ। ” 
- ਗਉ ੪, ਵਾਰ ੯ਸ, ੪, ੧:੫ (304) 


“ਨਾਦ ਹੇਤਿ ਸਿਰੁ ਡਾਰਿਓ ਕੁਰੰਕਾ ਉਸ ਹੀ ਹੇਤ ਬਿਦਾਰਾ। ”” 
- ਧਨਾ ੫, ੨, ੨੨ (671) 


“ਕਈ ਜਨਮ ਗਜ ਮੀਨ ਕੁਰੰਗਾ। ”” 
- ਗਉਂ ੫, ੭੨, ੧੨ (176) 
(ਅ.) ਨਿਛਾਵਰ, ਵਾਰਨੇ 


“ਪੂਰੇ ਗੁਰ ਊਪਰਿ ਕੁਰਬਾਣ। ” 
- ਰਾਮ ੫, ੫੩, ੨:੪ (899) 


ਹੋਰ ਰੂਪ: 


ਕੁਰਬਾਣਾ - 
“ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕੁ ਤਿਨ ਕੁਰਬਾਣਾ। ”? 
- ਆਸਾ ੪, ਸੋਪੁ ੧, ੨:੫ (11) 


- ਮਲਾ ੧, ਵਾਰ ੨੭੪੭ (1291) 


“ਤਿਸੁ ਸੇਵਕ ਕੈ ਨਾਨਕ ਕੁਰਬਾਣੀ ਸੋ ਗਹਿਰ ਗਭੀਰਾ ਗਉਹਰੁ ਜੀਉ। ” 
- ਮਾਝ ੫, ੨੫, ੪:੩ (102) 


ਕੁਰਬਾਣੀਐ - 
“ਸਰਬ ਧਾਰ ਸਮਰਥ ਹਉ ਤਿਸੁ ਕੁਰਬਾਣੀਐ । ”” 
- ਰਾਮ ੫. ਵਾਰ ੨੬ (957) 
ਕੁਰਬਾਣੂ - 
“ਸਾਧਸੰਗਤਿ ਕਉ ਵਾਰਿਆ ਜੀਉ ਕੀਆ ਕੁਰਬਾਣੁ । ? 





1229 


- ਸਿਰੀ ੫, ੭੪, ੪:੧ (43) 
ਕੁਰਬਾਣੇ - 
“ਜੀਉ ਪਿੰਡੁ ਸਭੁ ਤੁਮਰਾ ਦਾਤੇ ਨਾਨਕ ਸਦ ਕੁਰਬਾਣੇ । ? 

- ਆਸਾ ੫, ੫੦, ੪੧੨ (383) 

ਕੁਰਬਾਣੈ - 
“ਸਤਗੁਰੁ ਸੇਵੇ ਆਪਣਾ ਹਉ ਸਦ ਕੁਰਬਾਣੈ ਤਾਸੁ। ”? 

- ਸਿਰੀ ੧, ੧੮, ੩:੨ (21) 
ਕੁਰਬਾਣੋ - 
“ਸਾ ਧਰਤਿ ਸੁਹਾਵੀ ਜਿਤੁ ਵਸਹਿ ਹਰਿ ਜਨ ਸਚੇ ਨਾਮ ਵਿਟਹੁ ਕੁਰਬਾਣੋ ਜੀਉ। ” 

- ਮਾਝ ੫, ੪੪, ੧:੩ (107) 


ਕੁਰਬਾਨ ---- ਨਿਛਾਵਰ, ਵਾਰਨੇ 
“ਜਿਨੀ ਮੇਰਾ ਪੁਭੁ ਧਿਆਇਆ ਨਾਨਕ ਤਿਨ ਕੁਰਬਾਨ । ” 
- ਸਿਰੀ ੫, ੮੦, ੪:੩ (46) 
ਹੋਰ ਰੂਪ: 
ਕੁਰਬਾਨੰਤੀ - 
“ਜਿਨਿ ਜਨਿ ਸੁਣੀ ਮਨੀ ਹੈ ਜਿਨਿ ਜਨਿ ਤਿਸੁ ਜਨ ਕੈ ਹਉ ਕੁਰਬਾਨੰਤੀ। ” 
- ਨਟ ੪, ੮, ੧੯੨ (977) 
ਕੁਰਬਾਨਾ - 
“ਸਦ ਬਲਿਹਾਰਿ ਜਾਈਐ ਕੁਰਬਾਨਾ। ”” 
- ਮਾਝ ੫, ੩੬, ੩੪੨ (105) 
ਕੁਰਬਾਨਾਂ - 
“ਸਾਧੂ ਧੂਰਿ ਜਾਚਹਿ ਜਨ ਤੇਰੇ ਨਾਨਕ ਸਦ ਕੁਰਬਾਨਾਂ ਹੇ। ” 
- ਮਾਰੂ ੫, ਸੋਲਾ ੪, ੯:੩ (1075) 
ਕੁਰਬਾਨੀ - 
“ਹਉ ਕੁਰਬਾਨੀ ਗੁਰ ਆਪਣੇ ਜਿਨਿ ਵਿਛੁੜਿਆ ਮੇਲਿਆ ਮੇਰਾ ਸਿਰਜਨਹਾਰਾ। ” 
- ਗਉ ੪, ੪੯, ੧:੩ (167) 
ਕੁਰਬਾਨੂੰ - 
“ਨਾਨਕ ਜਪੀਐ ਸਚੁ ਨਾਮੁ ਹਉ ਸਦਾ ਸਦਾ ਕੁਰਬਾਨੁ । ? 
- ਸਿਰੀ ੫, ੮੬, ੪:੩ (48) 
ਕੁਰਬਾਨੇ - 
“ਉਨ ਸੰਤਨ ਕੈ ਮੇਰਾ ਮਨੁ ਕੁਰਬਾਨੇ । ? 
- ਮਾਝ ੫. ੨੦, ੪੧੧ (100) 
ਕੁਰਬਾਨੈ - 
“ਲੈਨਿ ਜੋ ਤੇਰਾ ਨਾਉ ਤਿਨਾ ਕੈ ਹੰਉ ਸਦ ਕੁਰਬਾਨੈ ਜਾਉ। ” 
- ਤਿਲੰ ੧, ੩, ੧":੩ (721) 


ਕੁਰਬਾਨੋ - 
“ਮਿਲੁ ਸਾਜਨ ਹਉ ਤੁਝੁ ਕੁਰਬਾਨੋ । ” 


- ਸੂਹੀ ੫, ੫, ੧੧੧ (737) 





1230 


ਕੁਰਬਾਨ ਜਾਂਦਾ ਹਾਂ 
“ਜੋ ਜਪਦੇ ਹਰਿ ਹਰਿ ਦਿਨਸੁ ਰਾਤਿ ਤਿਨ ਹਉ ਕੁਰਬੈਣੀ । ? 
- ਸੋਰ ੪, ਵਾਰ ੨੪:੩ (652) 


ਕੁਕਰੀ (ਕੂੰਜ) ਵਾਂਗ ਆਲਾਪ ਕਰਨਾ (ਚੀਕ ਪੁਕਾਰ ਕਰਨੀ) 
“ਬਾਝਹੁ ਪਿਆਰੇ ਕੋਇ ਨ ਸਾਰੇ ਏਕਲੜੀ ਕੁਰਲਾਏ। ” 
- ਗਉ ੧, ਛੰਤ ੨, ੧:੫ (243) 


ਕੁਰਲਾਏ, ਚੀਕ ਪੁਕਾਰ ਕੀਤੀ 
“ਏਤੀ ਮਾਰ ਪਈ ਕੁਰਲਾਣੇ ਤੈ' ਕੀ ਦਰਦੁ ਨ ਆਇਆ। ” 
- ਆਸਾ ੧, ੩੯, ੧੩ (360) 
ਕੁਰਲਾਈਆਂ 
“ਅੰਬਰਿ ਕੂੰਜਾ ਕੁਰਲੀਆਂ ਬਗ ਬਹਿਠੇ ਆਇ ਜੀਉ। ” (ਦਿਮਾਗ ਵਿਚ ਸ਼ਾਂ ਸ਼ਾਂ ਹੋਣ 
ਲੱਗ ਪਈ) 
- ਸੂਹੀ ੧, ਕੁਚ ੧:੧੧ (762) 
ਕੁਰਾਨ ਸ਼ਰੀਫ਼ ਮੁਸਲਮਾਨਾਂ ਦਾ ਧਰਮ-ਗ੍ਰੰਥ 
“ਪੰਜ ਵਖਤ ਨਿਵਾਜ ਗੁਜਾਰਹਿ ਪੜਹਿ ਕਤੇਬ ਕੁਰਾਣਾ। ” 
- ਸਿਰੀ ੧, ੨੮, ੪:੧ (24) 
ਹੋਰ ਰੂਪ: 
ਕੁਰਾਣੂ - 
“ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ । ” 
- ਜਪੁ ੧, ੨੧੧੧੨ (4) 
ਕੁਰਾਨ - 
“ਕੁਰਾਨ ਕਤੇਬ ਤੇ ਪਾਕੁ । ”” 
- ਰਾਮ ੫, ੪੫, ੩੪ (897) 
ਪਗਡੰਡੀ, ਪਹਿਆ 
“ਜਪਿ ਮਨ ਗੋਬਿੰਦ ਏਕੈ ਅਵਰੁ ਨਹੀ ਕੋ ਲੇਖੈ ਸੰਤ ਲਾਗੁ ਮਨਹਿ ਛਾਡੁ ਦੁਬਿਧਾ ਕੀ 
ਕੁਰੀਆ। ” 
- ਸੂਹੀ ੫, ੪੪, ੧":੨ (746) 


ਹੋਰ ਰੂਪ: 
ਕੁਰੀਏ - 
“ਕੁਰੀਏ ਕੁਰੀਏ ਵੈਦਿਆ ਤਲਿ ਗਾੜਾ ਮਹਰੇਰੁ। ? (ਨਦੀ ਦੇ ਕਿਨਾਰੇ ਕਿਨਾਰੇ ਜਾਂਦੀ 
ਪਗਡੰਡੀ) 


- ਮਾਝ ੫. ਵਾਹ ੫ਸ, ੫. ੧:੧ (1095) 


ਜੋ ਠੀਕ ਰੁਤ ਦਾ ਨਾ ਹੋਵੈ 
“ਕੁਰੁਤਾ ਬੀਜੁ ਬੀਜੇ ਨਹੀ ਜੰਮੇ ਸਭੁ ਲਾਹਾ ਮੂਲੁ ਗਵਾਇਦਾ। ” 
- ਮਾਰੂ ੫, ਸੋਲਾ ੫, ੫:੩ (1075) 





1231 


“ਨਾਮ ਬਿਨਾ ਜੈਸੇ ਕੁਬਜ ਕੁਰੂਪ। ” 
- ਗਉ ਕਬ, ੨੫, ੩:੨ (328) 
(ਸੰ.) ਵੰਸ਼, ਖਾਨਦਾਨ, ਪਰਵਾਰ 
“ਆਏ ਸੇ ਪਰਵਾਣੁ ਹੈ ਸਭ ਕੁਲ ਕਾ ਕਰਹਿ ਉਧਾਰੁ । ? 
- ਸਿਰੀ ੩, ਅਸ ੨੦, ੭੩ (66) 


- ਮਾਲੀ ੫, ੨, ੧:੪ (986) 


“ਆਪਿ ਤਰੈ ਸੰਗਤਿ ਕੁਲ ਤਾਰੈ । ”” 
- ਆਸਾ ੧, ੧੪, ੩੩ (353) 
“ਆਪਿ ਤਰਿਆ ਕੁਲ ਜਗਤੁ ਤਰਾਇਆ ਧੰਨੁ ਜਣੇਦੀ ਮਾਇਆ। ”? 
- ਗੂਜ ੩, ਵਾਰ ੧੨ਸ, ੩, ੧:੪ (513) 
(1) (ਫਾ.) ਟੋਪੀ 
“ਤਾਜ ਕੁਲਹ ਸਿਰਿ ਛੜ਼ ਬਨਾਵਉ। ”” 
- ਗਉ ੧, ਅਸ ੧੦, ੬:੨ (225) 


ਕੁਲਹਾਂ - 
“ਕੁਲਹਾਂ ਦੇਦੇ ਬਾਵਲੇ ਲੈਦੇ ਵਡੇ ਨਿਲਜ । ” (ਟੋਪੀ/ਕੁਲਾ) 
- ਮਲਾ ੧, ਵਾਰ ੧੯ਸ, ੧, ੧:੧ (1286) 
(2) ਖਾਨਦਾਨ, ਵੰਸ਼, ਵੇਖੋ “ਕੁਲ” (1) 
ਹੋਰ ਰੂਪ: 


ਕੁਲਹਿ - 
“ਤੋਸਾ ਹਰਿ ਕਾ ਨਾਮੁ ਲੈ ਤੇਰੇ ਕੁਲਹਿ ਨ ਲਾਗੈ ਗਾਲਿ ਜੀਉ। ” (ਕੁਲ ਨੰ) 
- ਮਾਝ ੫, ੩੮, ੧:੩ (132) 


ਨੀਵੀ” ਕੁਲ ਵਾਲਾ, ਨੀਚ 
“'ਨਿਰਗੁਨਿ ਕੁਰੂਪਿ ਕੁਲਹੀਣ ਨਾਨਕ ਹਉ ਅਨਦ ਰੂਪ ਸੁਆਮੀ ਭਰਤ। ”” 
- ਦੇਵ ੫, ੩, ੨੧੨ (529) 

ਹੋਰ ਰੂਪ: 
ਕੁਲਹੀਨ - 
“ਜਪ ਹੀਨ ਤਪ ਹੀਨ ਕੁਲਹੀਨ ਕਰਮ ਹੀਨ ਨਾਮੇ ਕੇ ਸੁਆਮੀ ਤੇਊ ਤਰੇ। ” 

- ਗਉਂ ਨਾਮ, ੧, ੨੨ (345) 
ਭੈੜੇ ਲਛਣਾਂ ਵਾਲੀ 
“ਵੇਸ ਕਰੇ ਕੁਰੂਪਿ ਕੁਲਖਣੀ ਮਨਿ ਖੌਂਟੈ ਕੂੜਿਆਰਿ। ” 





1232 


- ਸਿਰੀ ੪, ਵਾਰ ੧੬ਸ, ੩, ੧:੧ (89) 
ਹੋਰ ਰੂਪ: 
ਕੁਲਖਨੀ - 
“ਪਹਿਲੀ ਕਰੂਪਿ ਕੁਜਾਤਿ ਕੁਲਖਨੀ ਸਾਹੁਰੈ ਪੇਈਐ ਬੁਰੀ। ” 
- ਆਸਾ ਕਬ, ੩੨, ੧:੧ (483) 


---- ਕੁਰੂਕਸ਼ੇਤਰ ਤੀਰਥ ਉਤੇ 
“ਜੇ ਓਹੁ ਗ੍ੁਹਨ ਕਰੈ ਕੁਲਖੇਤਿ । ? 
- ਗੋਂਡ ਰਵਿ, ੨, ੨:੧ (875) 


(ਅ. ਕੁਠਲ) ਜੰਦਰਾ 
“ਕੁੰਜੀ ਕੁਲਫੁ ਪ੍ਰਾਨ ਕਰਿ ਰਾਖੇ ਕਰਤੇ ਬਾਰ ਨ ਲਾਈ। ” 
- ਗਉ ਕਬ, ੭੩, ੧:੨ (339) 


ਕੁਲਵੰਤ ---- ਚੰਗੀ ਕੁਲ ਵਾਲੇ, ਖਾਨਦਾਨੀ 
“ਜਿਤਨੇ ਧਨਵੰਤ ਕੁਲਵੰਤ ਮਿਲਖਵੰਤ ਦੀਸਹਿ ਮਨ ਮੇਰੇ ਸਭਿ ਬਿਨਸਿ ਜਾਹਿ ਜਿਉ 
ਰੰਗੁ ਕਸੁੰਭ ਕਚਾਣੁ। ? 
- ਗੋਂਡ ੪, ੪, ੨੧ (861) 
ਹੋਰ ਰੂਪ: 
ਕੁਲਵੰਤਾ - 
“ਸੋ ਕੁਲਵੰਤਾ ਜਿ ਸਿਮਰੈ ਸੁਆਮੀ। ”” 
- ਭੈਰ ੫, ੪੮, ੨੩ (1150) 
ਕੁਲਵੰਤੀ - 
“ਸਾ ਕੁਲਵੰਤੀ ਸਾ ਸਭਰਾਈ ਜੋ ਪਿਰਿ ਕੈ ਰੰਗਿ ਸਵਾਰੀ ਜੀਉ। ” 
- ਮਾਝ ੫, ੧੧, ੩:੩ (97) 
ਕੁਲਵਤੂ - 
“ਓਹੁ ਧਨਵੰਤੁ ਕੁਲਵੰਤੁ ਪਤਿਵੰਤੁ । ” 
- ਗਉ ੫. ਸੁਖ ੨੩, ੮:੩ (294) 


“ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ। ” 
- ਆਸਾ ਧੰਨਾ, ੨, ੧੧੨ (487) 
“ਵਿਚਹੁ ਮਲੂ ਕਟੇ ਆਪਣੀ ਕੁਲਾ ਕਾ ਕਰੇ ਉਧਾਰੁ । ” (ਕੁਲਾਂ ਦਾ) 
- ਮਾਰੂ ੩, ਵਾਰ ੨ਸ, ੩, ੧:੩ (1087) 
ਹੋਰ ਰੂਪ: 


ਕੁਲਾਂ - 
“ਨਾਮਿ ਰਤੇ ਕੁਲਾਂ ਕਾ ਕਰਹਿ ਉਧਾਰੁ । ” 


- ਬਸੰ ੩, ੯, ੧:੧ (1174) 


(ਕੁ-ਖੋਟੇ; ਲਾਹ; ਲਾਭ) ਘਾਟੇ ਵਾਲੇ 
“ਧੰਧੜੇ ਕੁਲਾਹ ਚਿਤਿ ਨ ਆਵੈ ਹੇਕੜੋ । ” 





1233 


- ਗਉ ੫. ਵਾਹ ੨੦ਸ, ੫. ੧:੧ (323) 


“ਖੁਧਿਆਵੰਤੁ ਨ ਜਾਣਈ ਲਾਜ ਕੁਲਾਜ ਕੁਬੋਲ । ? 
- ਗਉ ੪, ਵਾਰ ੩੨ਸ, ੫. ੨:੧ (317) 

(ਫਾ.) ਮਿੱਟੀ ਦੇ ਭਾਂਡੇ ਬਣਾਨ ਵਾਲਾ, ਘੁਮਿਆਰ 
“ਜਾਂ ਚੈ ਘਰਿ ਕੁਲਾਲੁ ਬ੍ਰਹਮਾ ਚਤੁਰ ਮੁਖੁ ਡਾਵੜਾ ਜਿਨਿ ਬਿਸੂ ਸੰਸਾਰੁ ਰਾਚੀਲੇ। ” 

- ਮਲਾ ਨਾਮ, ੧, ੨:੧ (1292) 
ਵੰਸ਼, ਖਾਨਦਾਨ, ਵੇਖੋ “ਕੁਲ” (1) 
“ਜਿਹ ਕੁਲਿ ਪੂਤੁ ਨ ਗਿਆਨ ਬੀਚਾਰੀ । ” 

- ਗਉ ਕਬ, ੨੫, ੧:੧ (328) 
ਹੋਰ ਰੂਪ: 


ਕੁਲੀ - 
“ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ । ”” (ਵੰਸ਼ ਵਿਚ) 

- ਗਉ ੧, ੧੭, ੨੨ (156) 
“ਹਰਿ ਜਨੁ ਪਰਵਾਰੁ ਸਧਾਰੁ ਹੈ ਇਕੀਹ ਕੁਲੀ ਸਭੁ ਜਗਤੁ ਛਡਾਵੈ । ? (ਕਲਾਂ) 

- ਗਉਂ ੪, ੪੬, ੨:੩ (166) 
ਉਚੀ ਕੁਲ ਵਾਲੀ, ਖਾਨਦਾਨੀ 
“ਅਤਿ ਸੁੰਦਰ ਕੁਲੀਨ ਚਤੁਰ ਮੁਖਿ ੜਿਆਨੀ ਧਨਵੰਤ । ” 

- ਗਉ ੫. ਬਾਅ ੧੬ਸ:੧ (253) 

ਹੋਰ ਰੂਪ: 


ਕੁਲੀਨਾ - 
“ਜੋਬਨਵੰਤ ਅਚਾਰ ਕੁਲੀਨਾ ਮਨ ਮਹਿ ਹੋਇ ਗੁਮਾਨੀ। ? 
- ਗਉ ੫, ਅਸ ੧੫, ੩:੧ (242) 


ਕੁਲੀਨੁ - 
“ਜਾਤਿ ਕੁਲੀਨੁ ਸੇਵਕੁ ਜੇ ਹੋਇ। ? 
- ਮਲਾ ੧, ੬, ੪:੧ (1256) 
ਵੰਸ਼, ਵੇਖੋ “ਕੁਲ? 
“ਕੁਲੁ ਉਧਾਰਹਿ ਆਪਣਾ ਧੰਨੁ ਜਣੇਦੀ ਮਾਇ। ”” 


- ਸਿਰੀ ੩, ੩੮, ੩੨ (28) 
ਕੰਸ ਦਾ ਬਲਵਾਨ ਮਦਮਸਤ ਹਾਥੀ ਜਿਸ ਨੰ ਸ਼ੀ ਕ੍ਰਿਸ਼ਨ ਜੀ ਤੇ ਬਲਰਾਮ ਨੇ ਮਾਰਿਆ 
“ਕੁਵਲੀਆ ਪੀੜੁ ਆਪਿ ਮਰਾਇਦਾ ਪਿਆਰਾ ਕਰਿ ਬਾਲਕ ਰੂਪਿ ਪਚਾਹਾ। ”” 

- ਸੋਰ ੪, ੬, ੨:੩ (606) 
ਕੁਰਾਹ, ਕੁਮਾਰਗ, ਗਲਤ ਰਸਤਾ 
“ਦੁਬਿਧਾ ਛੋਡਿ ਕੁਵਾਟੜੀ ਮੂਸਹੁਗੇ ਭਾਈ। ”” 
- ਆਸਾ ੧, ਅਸ ੧੫, ੬੧ (419) 





1234 


“ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲਿ ਜਵਾਈ। ”” 
- ਆਸਾ ੪, ੫੪, ੧੧੨ (366) 
ਹੋਰ ਰੂਪ: 
ਕੁੜਮੀ - 
“ਅਗੈ ਸੰਗਤੀ ਕੁੜਮੀ ਵੇਮੁਖੁ ਰਲਣਾ ਨ ਮਿਲੈ ਤਾਂ ਵਹੁਟੀ ਭਤੀਜੀ ਫਿਰਿ ਆਣਿ 
ਘਰਿ ਪਾਇਆ। ” (ਕੁੜਮਾਂ ਨੇ) 
- ਗਉ ੪, ਵਾਰ ੧੨ਸ, ੪, ੧:੫ (306) 
ਕੁੜਮੁ - 
“ਸਤੁ ਸੰਤੋਖੁ ਕਰਿ ਭਾਉ ਕੁੜਮੁ ਕੁੜਮਾਈ ਆਇਆ ਬਲਿਰਾਮ ਜੀਉ। ” (ਇਥੇ 
ਭਾਵ ਗੁਰੂ) 
੍‌੍ - ਸੂਹੀ ੪, ਛੰਤ ੧, ੨:੧ (773) 


-<= ਨਾਤਾ (ਸਬੰਧ) ਜੋੜਨ ਦੀ ਕਰਿਆ, ਸਗਾਈ 
“ਸਤੁ ਸੰਤੋਖੁ ਕਰਿ ਭਾਉ ਕੁੜਮੁ ਕੁੜਮਾਈ ਆਇਆ ਬਲਿਰਾਮ ਜੀਉ। ”? 
- ਸੂਹੀ ੪, ਛੰਤ ੧, ੨:੧ (773) 


ਵੇਖੋ “ਕੁੜਮ? 


ਵੇਖੋ “ਕੁੜਮ? 
ਕੁੜਕ ਕੇ (ਸ਼ਬਦਾਰਥ) ਮੁਰਝਾਕੇ (ਮਹਾਨਕੋਸ਼) ਮੁੜ ਅਥਵਾ ਦੂਹਰੀ ਹੋ ਕੇ (ਕੋਸ਼) 
“ਖੜੁ ਪਕੀ ਕੁੜਿ ਭਜੈ ਬਿਨਸੈ ਆਇ ਚਲੈ ਕਿਆ ਮਾਣੁ। ? 
- ਸਿਰੀ ੧, ਪਹ ੨, ੪੧੫ (76) 
ਕੁੜਿਆਰੀਆ - ਝੂਠਿਆਂ 
“ਮੁਹ ਕਾਲੇ ਕੁੜਿਆਰੀਆ ਕੂੜਿਆਰ ਕੂੜੇ ਹੋਇ ਜਾਵੈ । ” 
- ਗਉਂ ੪, ਵਾਰ ੬:੫ (302) 
ਕੁੜਿੰਈ ---- ਧੀਆਂ, ਕੁੜੀਆਂ 
“ਉਢੋਸੀਅ ਘਰੇ ਹੀ ਵੁਠੀ ਕੁੜਿਂਈ ਰੰਨੀ ਧੰਮੀ। ” 
- ਸਲੋ ੧, ੨੯੨ (1412) 
ਨੰ, ਲਈ 
“ਪ੍ਰੇਮ ਪਟੋਲਾ ਤੈੱ' ਸਹਿ ਦਿਤਾ ਢਕਣ ਕੂ ਪਤਿ ਮੇਰੀ। ” 
- ਗੂਜ ੫, ਵਾਰ ਦਸ, ੫, ੧:੧ (520) 
“ਸੇਜ ਵਿਛਾਈ ਕੰਤ ਕੂ ਕੀਆ ਹਭੁ ਸੀਗਾਰੁ। ” (ਵਾਸਤੇ) 
- ਮਾਰੂ ੫. ਵਾਰ ੩ਸ, ੫, ੩:੧ (1095) 





1235 


“ਜੋ ਤਉ ਕੀਨੇ ਆਪਣੇ ਤਿਨਾ ਕੂੰ ਮਿਲਿਓਹਿ। ” (ਨੰ) 
- ਸਿਰੀ ੫, ਛੰਤ ੩, ੩:੧ (81) 


“ਕੂਅਣਾ ਏਕੁ ਪੰਚ ਪਨਿਹਾਰੀ। ” 


- ਗਉ ਕਬ, ੧੨, ੩:੧ (325) 
“ਨਾ ਓਹੁ ਕੂਅਟਾ ਨਾ ਪਨਿਹਾਰੀ। ” (ਭਾਵ ਸਰੀਰ) 
- ਗਉ ਕਬ, ੧੨, ੪:੨ (325) 


“ਕਹਤੁ ਕਬੀਰ ਸੁਨਹੁ ਰੇ ਪ੍ਰਾਨੀ ਪਰੇ ਕਾਲ ਗੁਸ ਕੂਆ। ” 

- ਸੋਰ ਕਬ, ੨, ੪੧੧ (654) 
“ਜਲ ਤੇ ਥਲ ਕਰਿ ਥਲ ਤੇ ਕੂਆ ਕੂਪ ਤੇ ਮੇਰੁ ਕਰਾਵੈ । 

- ਸਾਰ ਕਬ, ੨, ੨੨੧ (1252) 


“ਭੂਮ ਕੀ ਕੂਈ ਡ੍ਿਸਨਾ ਰਸ ਪੰਕਜ ਅਤਿ ਤੀਖ੍ਣ ਮੋਹ ਕੀ ਫਾਸ।” 
- ਗਉ ੫, ੧੨੦", ੧:੧ (204) 


ਖੁਹ ਵਿਚ 


“ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ। ” 
- ਸਲੋ ਕਬ, ੨੧੬੨ (1376) 


“ਜਮ ਦਰਿ ਬਧੇ ਮਾਰੀਅਹਿ ਕੂਕ ਨ ਸੁਣੈ ਪੂਕਾਰ। ” 
- ਸਿਰੀ ੩, ਅਸ ੨੫, ੫:੨ (69) 
“ਨਾਨਕੁ ਆਥੈ ਕੂਕ ਨ ਹੋਈ। ” (ਪੁਕਾਰ/ਫਰਿਆਦ ਦੀ ਲੋੜ ਨਹੀ' ਰਹਿੰਦੀ) 
- ਸਾਰ ੪, ਵਾਰ ੧੩ਸ, ੧, ੧੯੪ (1242) 
(2) ਰੋਣਾ, (ਭਾਵ) 
“ਕੂਕ ਪੂਕਾਰ ਨ ਚੁਕਈ ਨਾ ਸੰਸਾ ਵਿਚਹੁ ਜਾਇ। ” (ਰੋਣਾ ਚੀਕਣਾ ਨਹੀਂ ਮੁਕਦਾ) 
- ਸੋਰ ੪, ਵਾਰ ੧੨ਸ, ੩, ੨:੭ (647) 
(3) ਢੰਡੋਰਾ (ਮਹਾਨਕੋਸ਼); ਪਹੁੰਚ (ਸ਼ਬਦਾਰਥ); ਰੋਲਾ (ਮਰਯਾਦਾ ਚਲਾਉਣ ਦਾ) 
(ਦਰਪਣ) 
“ਸਾਸਤ ਬੇਦ ਕੀ ਫਿਰਿ ਕੂਕ ਨ ਹੋਇ।” 
- ਮਲਾ ੩, ੧੦, ੫:੪ (1261) 


““ਊਚੈ ਕੂਕਹਿ ਵਾਦਾ ਗਾਵਹਿ ਜੋਧਾ ਕਾ ਵੀਚਾਰੁ। ” 
- ਆਸਾ ੧, ਵਾਰ ੧੧ਸ, ੧, ੨੧੫ (469) 


“ਜਲ ਕੀ ਸਾਰ ਨ ਜਾਣਹੀ ਤਾਂ ਤੂੰ ਕੂਕਣ ਪਾਹਿ। ” 
- ਮਲਾ ੧, ਵਾਰ ੯ਸ, ੩, ੨੧੨ (1282) 





1236 


“ਪੰਡਿਤੁ ਪੜਿ ਪੜਿ ਉਚਾ ਕੂਕਦਾ ਮਾਇਆ ਮੋਹਿ ਪਿਆਰੁ। ” 
- ਸਿਰੀ ੪, ਵਾਰ ੧੦ਸ, ੩, ੧:੧ (86) 


“ਪੰਡਿਤ ਜੋਤਕੀ ਸਭਿ ਪੜਿ ਪੜਿ ਕੂਕਦੇ ਕਿਸੁ ਪਹਿ ਕਰਹਿ ਪੁਕਾਰਾ ਰਾਮ। ” 
- ਵਡ ੩, ਛੰਤ ੫, ੩:੧ (571) 


ਕੂਕਨ (ਪੁਕਾਰ) ਕਰੀ ਜਾਣ ਨਾਲ 
“ਰਾਤਿ ਦਿਵਸ ਕੇ ਕੂਕਨੇ ਕਬਹੂ ਕੇ ਸੁਨੈ ਪੁਕਾਰ। ” 
- ਸਲੋ ਕਬ, ੨੨੩੪੨ (1376) 


- ਸਿਰੀ ੧, ੧੯, ੩:੧ (21) 


- ਗਉਂ ੫, ਅਸ ੭, ੬:੧ (239) 


ਕੂਕਰਹ - 
“ਕੁਕਰਹ ਸੁਕਰਹ ਗਰਧਭਹ ਕਾਕਹ ਸਰਪਨਹ ਤੁਲਿ ਖਲਹ । ”” 
੍‌੍ ੍‌੍ - ਸਸ ੫, ੩੩੨ (1357) 
ਕੂਕਰਿ - 
“ਕਬੀਰ ਬੈਸਨਉ ਕੀ ਕੂਕਰਿ ਭਲੀ ਸਾਕਤ ਕੀ ਬੁਰੀ ਮਾਇ।” 
- ਸਲੋ ਕਬ, ੫੨੧੧ (1367) 
ਕੂਕਰੀ - 
“ਆਦਿ ਅੰਤੇ ਮਧਿ ਆਸਾ ਕੁਕਰੀ ਬਿਕਰਾਲ। ? 
੍‌੍ - ਗੂਜ ੫, ੩੦, ੨:੧ (502) 
ਕੂਕਰੂ - 
“ਜਿਉ ਕੁਕਰੁ ਹਰਕਾਇਆ ਧਾਵੈ ਦਹ ਦਿਸ ਜਾਇ। ” 
੍‌੍ - ਸਿਰੀ ੫, ੯੧, ੨੧ (50) 


“ਬਾਰਿ ਬਿਡਾਨੜੈ ਹੁੰਮਸ ਧੁੰਮਸ ਕੂਕਾ ਪਈਆ ਰਾਹੀ। ”” 
- ਗੂਜ ੫, ਵਾਰ ੧੦ਸ, ੫, ੧੧ (520) 


“ਤਿਨ ਕੀ ਭੁਖ ਕਦੇ ਨ ਉਤਰੈ ਨਿਤ ਭੁਖਾ ਭੁਖ ਕੂਕਾਹੀ। ” 
- ਗਉ ੪, ਵਾਰ ੧ਪ੫ਸ, ੪, ੨੫ (308) 


“ਨਾਨਕ ਨਾਮਿ ਰਤੇ ਤਿਨ ਸਦਾ ਸੁਖੁ ਪਾਇਆ ਹੋਰਿ ਮੂਰਖ ਕੂਕਿ ਮੁਏ ਗਾਵਾਰਾ। ” 





1237 


- ਵਡ ੩, ਛੰਤ ੫, ੩:੬ (571) 
“ਹਰਿ ਜੀਉ ਅਹੰਕਾਰੁ ਨ ਭਾਵਈ ਵੇਦ ਕੂਕਿ ਸੁਣਾਵਹਿ। ” (ਉਚੀ ਉਚੀ ਕਹਿ ਕੇ) 
- ਮਾਰੂ ੩, ਵਾਰ ੯:੪ (1089) 
ਹੋਰ ਰੂਪ: 
ਕੂਕੀਐ - 
“ਕਬੀਰ ਕੇਸੋ ਕੇਸੋ ਕੂਕੀਐ ਨ ਸੋਈਐ ਅਸਾਰ। (ਉਚੀ ਉਚੀ ਕਹੀਐ) 
- ਸਲੋ ਕਬ, ੨੨੩੧੧ (1376) 


ਕੁਕੇ - 
“ਊਚਾ ਕੂਕੇ ਤਨਹਿ ਪਛਾੜੇ। (ਬੋਲਦੇ, ਚੀਕਦੇ ਹਨ) 
- ਮਾਝ ੩, ਅਸ ੨੧, ੪:੧ (121) 
“ਹਲਤੁ ਪਲਤੁ ਦੋਵੈ ਗਏ ਨਿਤ ਭੁਖਾ ਕੂਕੇ ਤਿਹਾਇਆ। ” (ਕੁਰਲਾਉੱਦਾ) 
- ਗਉਂ ੪, ਵਾਰ ੧੨ਸ, ੪, ੧:੬ (306) 
“ਪਤਣਿ ਕੂਕੇ ਪਾਤਣੀ ਵੰਵਹੁ ਧੂਕਿ ਵਿਲਾੜਿ। ” (ਉਚੀ ਉਚੀ, ਚੀਕ ਚੀਕੇ ਕੇ) 
ਰ - ਮਾਰੂ ੧, ਅਸ ੧੦, ੬:੧ (1015) 


--- ਪੁਕਾਰ ਦਿਆਂ, ਸਾਵਧਾਨ ਕਰਦਿਆਂ 
“ਫਰੀਦਾ ਕੂਕੇਦਿਆ ਚਾਂਗੇਦਿਆ ਮਤੀ ਦੇ'ਦਿਆ ਨਿਤ। ”” 
- ਸਲੋਫਰ, ੧੫:੧ (1378) 


ਪੁਕਾਰਦੀ, ਫਰਿਆਦ ਕਰਦੀ 
“ਧਨ ਕੂਕੇ'ਦੀ ਗੋਰ ਮੇ ਤੈ ਸਹ ਨਾ ਮਿਲੀਆਸੁ । ” 


- ਸਲੋ ਫਰ, ੫੪:੨ (1380) 


“ਬਹੁਤੁ ਅਉਗੁਣ ਕੂਕੈ ਕੋਈ। ” 
- ਆਸਾ ੧, ੨੮, ੨੯੧ (357) 
(1) (ਫਾ. ਕੂਚ) ਚਲੇ ਜਾਣਾ 
“ਦਰਿ ਕੂਚ ਕੂਚਾ ਕਰਿ ਗਏ ਅਵਰੇ ਭਿ ਚਲਣਹਾਰ । ” 
- ਸਿਰੀ ੧, ਅਸ ੧੭, ੩:੨ (64) 
ਹੋਰ ਰੂਪ: 
ਗੀ ਦਾ 
“ਦਰਿ ਕੂਚ ਕੂਚਾ ਕਰਿ ਗਏ ਅਟਰੇ ਭਿ ਚਲਣਹਾਰ। ”” 
- ਸਿਰੀ ੧, ਅਸ ੧੭, ੩:੨ (64) 
(2) (ਸੰ.) ਜੁਲਾਹੇ ਦਾ ਬੁਰਸ਼ (ਕੁਚ) 
“ਕੂਚ ਬਿਚਾਰੇ ਫੂਟੇ ਫਾਲ। ” (ਕੁਚ ਵਿਚਾਰ ਵਾਲਾਵਾਲ ਖਿਲਰੇ ਪਏ ਹਨ) 
- ਗੋਂਡ ਕਬ, ੬, ੧:੩ (871) 


“ਆਪਣ ਹਥੀ ਆਪਣੈ ਦੇ ਕੂਚਾ ਆਪੇ ਲਾਇ। ” 
- ਮਾਝ ੧, ਵਾਰ ੨੨ਸ, ੨, ੧:੨ (148) 





1238 


(2) ਚਲੇ ਗਏ, ਵੇਖੋ “ਕੂਚ” (1) 


ਚਲਾਣਾ, ਵੇਖੋ ਕੂਚ 
“ਸੁਲਤਾਨ ਖਾਨ ਮਲੂਕ ਉਮਰੇ ਗਏ ਕਰਿ ਕਰਿ ਕੁਚੁ । ” 
ਨ _- ਸਿਰੀ ੧, ਅਸ ੧੭, ੪:੧ (64) 
“ਕੂਚੁ ਕਰਹਿ ਆਵਹਿ ਬਿਖੁ ਲਾਦੇ ਸਬਦਿ ਸਚੈ ਗੁਰੁ ਮੇਰਾ। ” (ਚਲੇ ਜਾਂਦੇ ਹਨ) 
- ਧਨਾ ੧, ਛੰਤ ੧, ੪:੪ (688) 


ਵੇਖੋ “ਕਾਛਿ-ਕੂਛਿ” ਬਣਾ, ਸਵਾਰਕੇ, ਸ਼ਿੰਗਾਰ ਕੇ 
“ਭਗਤ ਨਾਰਦੀ ਰਿਦੈ ਨ ਆਈ ਕਾਛਿ ਕੂਛਿ ਤਨੁ ਦੀਨਾ। ” 

- ਸੋਰ ਕਬ, ੩, ੩੧ (654) 
(ਸੰ.) ਕਾਸ਼ਨੀ ਰੰਗ ਦਾ ਲੰਮੀ ਗਰਦਨ ਵਾਲਾ ਇਕ ਪੰਛੀ ਜੋ ਸਰਦੀਆਂ ਵਿਚ ਗਰਮ 
ਦੇਸ਼ਾਂ ਵਿਚ ਆਉ'ਦੀਆਂ ਹਨ ਤੇ ਸਰਦੀਆਂ ਵਿਚ ਠੰਡੇ ਦੇਸ਼ ਵਿਚ ਚਲੀਆਂ ਜਾਂਦੀਆਂ 
ਹਨ, ਖੇਤਾਂ ਦਾ ਬਹੁਤ ਨੁਕਸਾਨ ਕਰਦੀਆਂ ਹਨ। 
“ਆਪਣੀ ਖੇਤੀ ਰਖਿ ਲੈ ਕੂੰਜ ਪੜੈਗੀ ਖੇਤਿ। ” 

- ਸਿਰੀ ੩, ੫੪, ੧":੨ (34) 


“ਅਜੁ ਫਰਦੇ ਕੂਜੜਾ ਸੈ ਕੋਹਾਂ ਥੀਓਮਿ। ” 
- ਸਲੋ ਫਰ, ੨੦੧੨ (1378) 
<< ਵੀਜਾ 
“ਆਜੁ ਮਿਲਾਵਾ ਸੇਖ ਫਰੀਦ ਟਾਕਿਮ ਕੂੰਜੜੀਆ ਮਨਹੁ ਮਚਿੰਦੜੀਆ। ” (ਭਾਵ 
ਇੰ ॥ 1) 


- ਆਸਾ ਫਰ, ੨, ੧":੧ (488) 


(ਅ. ਕੂਜਾ) ਰੰਗਾਸਗਰ, ਦਸਤੇ ਵਾਲਾ ਲੋਟਾ 
“ਬਦ ਅਮਲ ਛੋਡਿ ਕਰਹੁ ਹਥਿ ਕੂਜਾ। ” 


- ਮਾਰੂ ੫, ਸੋਲਾ ੧੨, ੧੦੨ (1084) 
(2) ਮਿਸਰੀ 
“ਕੂਜਾ ਮੇਵਾ ਮੈ ਸਭ ਕਿਛੁ ਚਾਖਿਆ ਇਕੁ ਅੰਮ੍ਰਿਤੁ ਨਾਮੁ ਤੁਮਾਰਾ। ” 
- ਗਉ ੧, ੧੩, ੪:੩ (155) 


“ਅੰਬਰਿ ਕੂੰਜਾ ਕੁਰਲੀਆ ਬਗ ਬਹਿਠੇ ਆਇ ਜੀਉ। ” 
- ਸੂਹੀ ੧, ਕੁਚ ੧:੧੧ (762) 
ਹੋਰ ਰੂਪ: 
ਜਾਂ - 
““ਕਤਿਕ ਕੂੰਜਾਂ ਚੇਤਿ ਡਉ ਸਾਵਣਿ ਬਿਜੁਲੀਆਂ। ” 
- ਆਸਾ ਫਾ, ੨, ੬੧ (488) 





1239 


“ਸੰਤਨ ਹਥਿ ਰਾਖੀ ਕੂੰਜੀ। ” 
- ਰਾਮ ੫, ੩੫, ੨੪ (894) 


੮ 


ਕੁਜਾ, ਲੋਟਾ 
““ਪੁਰਾਬ ਖਾਮ ਕੂਜੈ ਹਿਕਮਤਿ ਖੁਦਾਇਆ। ” (ਭਾਵ ਸਰੀਰ) 
- ਮਲਾ ੧, ਵਾਰ ੨੭ਸ, ੧, ੨:੫ (1291) 


ਦਲ (ਮਹਾਨਕੋਸ਼) (ਸ਼ਬਦਾਰਥ) ਫੱਫੇ ਕੁਟਣ (ਕੋਸ਼) 
“ਕੂਟਨੁ ਸੋਇ ਜੋ ਮਨ ਕਉ ਕੂਟੈ। ” 
- ਗੋਂਡ ਕਬ, ੧੦, ੧੧ (872) 


ਵੇਖੋ “ਕਾਟਿ-ਕੂਟਿ”, ਕਟ ਕੁਟ ਕੇ 


““ਨਾਕਹੁ ਕਾਟੀ ਕਾਨਹੁ ਕਾਟੀ ਕਾਟਿ ਕੂਟਿ ਕੈ ਡਾਰੀ। ” 
- ਆਸਾ ਕਬ, ੪, ੪੧ (476) 


“ਅੰਤਰਿ ਲੋਭੁ ਮਹਾ ਗੁਬਾਰਾ ਤੁਹ ਕੂਟੈ ਦੁਖ ਖਾਇ। ” 
- ਸਰ ੪, ੪, ੪:੨(1199) 


ਹੋਰ ਰੂਪ: 
ਕੂਟੈ - 
“ਕੂਟਨੁ ਸੋਇ ਜੋ ਮਨ ਕਉ ਕੂਟੈ । ” 


- ਗੋਂਡ ਕਬ, ੧੦, ੧੧ (872) 


“ਛੂਟੇ ਕੂੰਡੇ ਭੀਗੈ ਪੁਰੀਆ ਚਲਿਓ ਜੁਲਾਹੋ ਰੀਸਾਈ। ” 
- ਗਉ ਕਬ, ੫੪, ੩:੨ (335) 


$ 


ਅਨੁਮਾਨ, ਅੰਦਾਜ਼ਾ 
“ਕੇਤੀ ਦਾਤਿ ਜਾਣੈ ਕੌਣੁ ਕੂਤੁ । ” 
- ਜਪੁ ੧, ੧੬, ੧:੯ (3) 


“ਹਰਿ ਗੁਨ ਗਾਇ ਕੂਦਹਿ ਅਰੁ ਨਾਚੈ । ” 


- ਆਸਾ ਕਬ, ੩੪, ੩:੨ (484) 


- ਗਉ ੫, ੧੬੩, ੨:੧ (198) 


- ਸੂਹੀ ੫, ੬, ੩:੧ (746) 





1240 


“ਗੁਰਿ ਕਾਢਿਓ ਭੁਜਾ ਪਸਾਰਿ ਮੋਹ ਕੂਪਾਰੀਆ। ” 
- ਗਉ ੫, ਅਸ ੧੨, ੬:੧ (241) 
ਕੂਪਿ - 
“ਕਾਮ ਕੋਧਿ ਮੋਹ ਕੁਪਿ ਪਰਿਆ।” 
੍‌ - ਟੋਡੀ ੫, ੧੬, ੪2੧ (715) 


ਜੈਸੇ ਦਾਦਿਰਾ ਕਛੁ ਦੇਸੁ ਬਿਦੇਸੁ ਨ ਬੂਝ। ” 
- ਗਉ ਰਵਿ, ੧, ੧:੧ (346) 


“ਕਾਇਆ ਕੂਮਲ ਫੁਲ ਗੁਣ ਨਾਨਕ ਗੁਪਸਿ ਮਾਲ। ” 
- ਸੂਹੀ ੩, ਵਾਰ ੧੮ਸ, ੧, ੧:੧ (791) 


“ਧਨੁ ਧਨੁ ਕਹਾ ਪੁਕਾਰਤੇ ਮਾਇਆ ਮੋਹ ਸਭ ਕੂਰ। ” 
- ਗਉਂ ੫. ਬਾਅ ੪ਸ:੧ (250) 


- ਭੈਰ ਨਾਮ, ੫, ੧:੩ (1164) 


(ਸੰ.) ਕਛੂ ਕੁਮਾ, ਕਛੂਆ 
“ਜਾਂ ਚੈ ਘਰਿ ਕੂਰਮਾ ਪਾਲੁ ਸਹਸ੍ਫਨੀ ਬਾਸਕੁ ਸੇਜ ਵਾਲੂਆ। ” 
- ਮਲਾ ਨਾਮ, ੧, ੪:੧ (1292) 
ਹੋਰ ਰੂਪ: 
ਲੀ ਤਾ 
“ਮਛੁ ਕਛੁ ਕੂਰਮੁ ਆਗਿਆ ਅਉਤਰਾਸੀ। ” 
- ਮਾਰੂ ੫, ਸੋਲਾ ੧੧, ੮:੨ (1082) 
ਝੂਠਾ, ਅਸਤਿ 
“ਸਚ ਘਰਿ ਬੈਸਿ ਰਹੇ ਗੁਣ ਗਾਏ ਨਾਨਕ ਬਿਨਸੇ ਕੂਰਾ ਜੀਉ। ” 
- ਮਾਝ ੫. ੧੮, ੪:੩ (100) 
ਹੋਰ ਰੂਪ: 
ਕੂਰਿ - 
“ਜੇ ਲੋੜਹਿ ਵਰੁ ਕਾਮਣੀ ਨਹ ਮਿਲੀਐ ਪਿਰ ਕੂਰਿ। ” (ਝੂਠ ਅਥਵਾ ਝੂਠੇ ਸਾਧਨਾਂ 
ਦੁਆਰਾ) 
- ਸਿਰੀ ੧, ੯, ੧੪੨ (17) 
“ਅੰਤਰਿ ਮਮਤਾ ਕੂਰਿ ਕੂੜੁ ਵਿਹਾਝੇ ਕੂੜਿ ਲਈ ਬਲ ਰਾਮ ਜੀਉ। ” (ਝੂਠ ਕਾਰਨ) 
- ਸੂਹੀ ੪, ਛੰਤ ੧, ੩:੨ (773) 


“ਬੋਲਹਿ ਕੂਰੁ ਸਾਕਤ ਮੁਖੁ ਕਾਰਾ।” (ਝੂਠ) 





1241 


- ਗਉਂ ੫, ਅਸ ੭, ੪:੨ (239) 
ਕੂਰੇ - 
“ਜਿਨ ਕਉ ਪ੍ਰੀਤਿ ਰਿੰਦੈ ਹਰਿ ਨਾਹੀ ਤਿਨ ਕੂਰੇ ਗਾਢਨ ਗਾਢੇ। ” 

- ਗਉਂ ੪, ੫੯, ੩੧ (171) 


(1) (ਸੰ.) ਪਹਾੜੀ ਨਾਲਾ, ਛੋਟੀ ਨਦੀ 
“ਓਰਾ ਗਰਿ ਪਾਨੀ ਭਇਆ ਜਾਇ ਮਿਲਿਓ ਢਲਿ ਕੂਲਿ। ” 

- ਸਲੋ ਕਬ, ੧੭੭੨ (1374) 
(2) ਕਿਨਾਰੇ, ਕੰਢੇ 
“ਜਰਮ ਕਰਮ ਮਛ ਕਛ ਹੁਅ ਬਰਾਹ ਜਮੁਨਾ ਕੈ ਕੂਲਿ ਖੇਲੁ ਖੇਲਿਓ ਜਿਨਿ ਗਿੰਦ 
ਜੀਉ। 95 

- ਸਵ ੪, ਗਯੰ ੯:੪ (1403) 
ਕੋਮਲ 
“ਸਘਨ ਬਾਸੁ ਕੂਲੇ। 23 

- ਬਸੰ ੫, ੧੮, ੧:੧ (1185) 
ਝੂਠ 
““ਅਮਲੁ ਗਲੋਲਾ ਕੂੜ ਕਾ ਦਿਤਾ ਦੇਵਣਹਾਰਿ। ” 

- ਸਿਰੀ ੧, ੫, ੧:੧ (15) 

ਹੋਰ ਰੂਪ: 
ਕੂੜਹੂ - 
“ਕੂੜਹੁ ਕਰੇ ਵਿਣਾਸੁ ਧਰਮੇ ਤਗੀਐ। ” (ਝੂਠ ਤੋਂ) 

- ਗੂਜ ੫, ਵਾਰ ੨:੭ (518) 


ਕੂੜਾ - 
“ਜੇ ਸਉ ਵੇਰ ਕਮਾਈਐ ਕੂੜੈ ਕੂੜਾ ਜੋਰੁ। ” (ਝੂਠਾ ਜੋ ਸਥਿਰ ਨਹੀਂ) 
- ਸਿਰੀ ੧, ੮, ੧੧੨ (17) 
“ਜੇ ਕੋ ਬੋਲੈ ਸਚੁ ਕੂੜਾ ਜਲਿ ਜਾਵਈ। ” (ਝੂਠ ਬੋਲਣ ਵਾਲਾ) 
- ਸੋਰ ੪, ਵਾਰ ੧੦੨ (646) 


ਕੂੜਾਵਿਆ - 
“ਬਿਖਿਆ ਰੰਗ ਕੂੜਾਵਿਆ ਦਿਸਨਿ ਸਭੇ ਛਾਰੁ । ” (ਝੂਠਾ) 
- ਮਾਝ ੫. ਬਾਰਾ ੬:੩ (134) 
“ਕਾਰ ਕੂੜਾਵੀ ਛਡਿ ਸੰਮਲੁ ਸਚੁ ਧਣੀ। ”” 
- ਮਾਰੂ ੫, ਵਾਰ ੧੪ਸ, ੫, ੨:੨ (1099) 
ਕੂੜਾਵੀਆ - 
““ਬਿਨਠੀ ਦੁਰਮਤਿ ਦੁਰਤੁ ਸੋਇ ਕੂੜਾਵੀਆ। ” (ਝੂਠ ਦੀ) 
- ਰਾਮ ੫, ਵਾਰ ੧੫:੩ (964) 
“ਹਭਿ ਕੂੜਾਵੇ ਕੰਮ ਇਕਸੁ ਸਾਈ ਬਾਹਰੇ । ” (ਝੂਠੇ) 
- ਜੈਤ ੫, ਵਾਰ ੧੪ਸ ੫, ੨:੧ (719) 





1242 


ਕੂੜਿ - 
“ਮਨਮੁਖ ਮਹਲੁ ਨ ਪਾਇਨੀ ਕੂੜਿ ਮੁਠੇ ਕੂੜਿਆਰ। ” (ਝੂਠ) 
- ਸਿਰੀ ੩, ੫੩, ੨੯੪ (34) 
“ਕੂੜਿ, ਕੂੜੈ ਨੇਹੁ ਲਗਾ ਵਿਸਰਿਆ ਕਰਤਾਰੁ। ” (ਝੂਠੇ ਦਾ) 
- ਆਸਾ ੧, ਵਾਰ ੧੦ਸ, ੧, ੧:੬ (468) 
““ਪਚਿ ਪਚਿ ਬੂਡਹਿ ਕੁੜੂ ਕਮਾਵਹਿ ਕੂੜਿ ਕਾਲੁ ਬੈਰਾਈ ਹੇ। ” (ਕੂੜ ਦੇ ਕਾਰਨ) 
- ਮਾਰੂ ੧, ਸੋਲਾ ੫, ੧੫:੩ (1025) 
ਕੂੜਿਆ - 
“ਨਾਨਕ ਹਭਿ ਅਡੰਬਰ ਕੂੜਿਆ ਸੁਣਿ ਜੀਵਾ ਸਚੀ ਸੋਇ। ” 
- ਜੈਤ ੫, ਵਾਰ ੭ਸ, ੫, ੨੧੨ (707) 
ਕੂੜਿਆਰ --- ਝੂਠੇ 
“ਅਸੰਖ ਕੂੜਿਆਰ ਕੂੜੇ ਫਿਰਾਹਿ। ” 
- ਜਪੁ ੧, ੧੮੬ (4) 
ਹੋਰ ਰੂਪ: 
ਕੂੜਿਆਰਾ - 
“ਵਿਣੁ ਗੁਰ ਕਿਨੈ ਨ ਲਧਿਆ ਅੰਧੇ ਭਉਕਿ ਮੁਏ ਕੂੜਿਆਰਾ। ”” (ਝੂਠੇ) 
- ਮਾਝ ੧, ਵਾਰ ੭:੩ (141) 


ਕੂੜਿਆਰਿ - 
“ਮੁੰਧੇ ਕੂੜਿ ਮੁਠੀ ਕੂੜਿਆਰਿ। ” 


- ਸਿਰੀ ੩, ੬੧, ੧":੧ (38) 
ਕੂੜਿਆਰੀ - 
“ਕੂੜਿਆਰ ਕੂੜਿਆਰੀ ਜਾਇ ਰਲੇ ਸਚਿਆਰ ਸਿਖ ਬੈਠੇ ਸਤਿਗੁਰ ਪਾਸਿ। ” 
(ਝੂਠਿਆਂ ਨਾਲ) 
- ਗਉ ੪, ਵਾਰ ੨੬:੫ (314) 
““ਹਮਰੈ ਜੀਇ ਹੋਰੁ ਮੁਖਿ ਹੋਰੁ ਹੋਤ ਹੈ ਹਮ ਕਰਮਹੀਣ ਕੂੜਿਆਰੀ। ” (ਝੂਠੇ) 
- ਦੇਵ ੪, ੫, ੧੨ (528) 
“ਵਿਣੁ ਸਚੇ ਕੁੜਿਆਰੁ ਬੰਨਿ ਚਲਾਈਐ। ” 
ਨ - ਮਾਝ ੧, ਵਾਰ ੧੯੨ (147) 
ਕੂੜਿਆਰੇ - 
“ਮਾਇਆ ਮੋਹਣੀ ਨੀਘਰੀਆ ਜੀਉ ਕੂੜਿ ਮੁਠੀ ਕੂੜਿਆਰੇ। ” 
- ਗਉ ੧. ਛੰਤ ੨, ੩:੧ (243) 
ਕੂੜਿਆਰੋ - 
“ਨਾਮੁ ਵਿਸਾਰਿ ਚਲੈ ਕੁੜਿਆਰੋ। ? 
੍‌੍ - ਮਾਰੂ ੧, ਸੋਲਾ ੭, ੧੨੧ (1027) 


= ਜਪੁ ੧, ੩੨੯੫ (7) 





1243 


“ਕੂੜੀ ਕਰਨਿ ਵਡਾਈਆ ਕੂੜੇ ਸਿਉ ਲਗਾ ਨੇਹੁ। ” (ਝੂਠੀਆਂ) 
- ਗਉ ੪, ਵਾਰ ੨੦ਸ, ੩, ੧:੭ (311) 
ਹੋਰ ਵੇਖੋ 
ਕੂੜੀਆ - 
“ਹੋਰਿ ਗਲਾਂ ਸਭਿ ਕੂੜੀਆ ਤੁਧੁ ਭਾਵੈ ਪਰਵਾਣੁ । ” (ਝੂਠੀਆਂ) 
- ਸਿਰੀ ੧, ੫, ੪:੩ (16) 
“ਨਾਨਕ ਗਲੀ ਕੂੜੀਏ ਕੂੜੋ ਪਲੈ ਪਾਇ। ” (ਝੂਠੀਆਂ) 


- ਮਾਝ ੧, ਵਾਰ ੭ਸ, ੧, ੨੭੫ (141) 
(2) ਝੂਠੀ (ਇਸੜ੍ੀ) 
“ਇਲਤਿ ਕਾ ਨਾਉ ਚਉਧਰੀ ਕੂੜੀ ਪੂਰੇ ਥਾਉ। ” 
- ਮਲਾ ੧, ਵਾਰ ੨੨ਸ, ੨, ੧:੩ (1288) 


“ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ । ” 
- ਸਿਰੀ ੧, ੪, ੧੧ (15) 
ਹੋਰ ਰੂਪ: 


ਕੂ 
“ਅਸੰਖ ਕੂੜਿਆਰ ਕੂੜੇ ਫਿਰਾਹਿ।” (ਝੂਠ ਵਿਚ) 


- ਜਪੁ ੧, ੧੮੬ (4) 
“ਨਾਨਕ ਉਠੀ ਚਲਿਆ ਸਭਿ ਕੂੜੇ ਤੁਟੇ ਨੇਹ। ” (ਝੂਠੇ) 
- ਸਿਰੀ ੧, ੬, ੪:੩ (16) 
“ਸਾਕਤ ਕੁੜੇ ਸਚੁ ਨ ਭਾਵੈ । ” (ਝੁਠ ਬੋਲਣ ਵਾਲਾ) 
੍‌ ੍‌ - ਮਾਝ ੧, ਅਸ ੧, ੫:੧ (109) 
“ਕੂੜੀ ਕਰਨਿ ਵਡਾਈਆ ਕੂੜੇ ਸਿਉ ਲਗਾ ਨੇਹੁ । ” (ਝੂਠ) 
- ਗਉ ੪, ਵਾਰ ੨੦ਸ, ੩, ੧:੭ (311) 
ਕੂੜੈ - 
“ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ। ” (ਝੂਠ ਦੀ) 
- ਜਪੁ ੧, ੧੪੫ (1) 
“ਜੇ ਸਉ ਵੇਰ ਕਮਾਈਐ ਕੂੜੈ ਕੂੜਾ ਜੋਰੁ। ” (ਝੂਠੇ, ਜੂਠ ਵਿਚ ਰੁਝੇ, ਝੂਠ ਬੋਲਣ 
ਵਾਲੇ) 
- ਸਿਰੀ ੧, ੮, ੧੧੨ (17) 
“ਕੂੜੈ ਲਾਲਚਿ ਲਗਿ ਮਹਲੁ ਖੁਆਈਐ। ”” (ਝੂਠੇ) 
- ਮਾਝ ੧, ਵਾਰ ੧੯:੬ (147) 
“ਨਾਲਿ ਕਿਰਾੜਾ ਦੋਸਤੀ ਕੂੜੈ ਕੂੜੀ ਪਾਇ। ” (ਝੂਠ ਦੇ ਕਾਰਨ) 
- ਸਲੋ ੧, ੨੧੧ (1412) 


੫ 


“ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ। ” (ਝੂਠ ਹੀ) 
- ਮਾਝ ੧, ਵਾਰ ੭ਸ, ੧, ੨:੫ (141) 





1244 


“ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੇ ਕੇ । ” 
- ਜਪੁ ੧, ੭:੪ (2) 
(2) ਦੇ 
“ਸੁਣਿਐ ਸਰਾ ਗੁਣਾ ਕੇ ਗਾਹ। ”” 
- ਜੰਪੁ ੧, ੧੧:੧ (3) 
“ਦ੍ਰਾਰਿਕਾ ਨਗਰੀ ਕਾਹੇ ਕੇ ਮਗੋਲ। ” (ਕਿਥੋ ਦੇ) 
- ਤਿਲੰ ਨਾਮ, ੩, ੨੪ (727) 
“ਹਮਰੀ ਜਾਤਿ ਪਾਤਿ ਗੁਰੁ ਸਤਿਗੁਰੁ ਹਮ ਵੇਚਿਓ ਸਿਰੁ ਗੁਰ ਕੇ। ” 
- ਸੂਹੀ ੪8, ੧, ੪੨੧ (731) 
(3) ਕਈ, ਅਨੇਤ, ਬਹੁਤ ਸਾਰੇ 
“ਤਿਥੈ ਭਗਤ ਵਸਹਿ ਕੇ ਲੋਅ।” 
- ਜਪੁ ੧, ੩੭੨੯ (8) 
“ਖੋਜਹਿ ਕੋਟਿ ਅਸੰਖ ਬਹੁਤੁ ਅਨੰਤ ਕੇ । ” 
- ਸੂਹੀ ੫, ਅਸ ੫, ੭:੧ (762) 
(4) ਕੁ 
“ਅੰਧੇ ਜੀਵਨਾ ਵੀਚਾਰਿ ਦੇਖਿ ਕੇਤੇ ਕੇ ਦਿਨਾ। ? 
- ਧਨਾ ੧, ੨, ੧":੧ (660) 


“ਨਾ ਕਿਛੁ ਆਸਾ ਹਥਿ ਹੈ ਕੇਉ ਨਿਰਾਸਾ ਹੋਇ। ” 


- ਰਾਮ ੩, ਵਾਰ ੨੦ਸ, ੩. ੨੧ (956) 


“ਆਖਹਿ ਸਿ ਭਿ ਕੇਈ ਕੇਇ। ? 
- ਜਪੁ ੧, ੨੫:੧੫ (5) 
“ਕਹੁ ਨਾਨਕ ਪਾਵਹਿ ਵਿਰਲੇ ਕੇਇ। ” 
- ਬਸੰ ੩, ੭, ੪:੪ (1170) 
ਹੋਰ ਰੂਪ: 
ਕੇਈ - 
“ਹਊ ਢੂਢੇਦੀ ਜਗੁ ਸਬਾਇਆ ਜਨ ਨਾਨਕ ਵਿਰਲੇ ਕੇਈ। ”” 
- ਗੂਜ ੫, ਵਾਰ ੯ਸ, ੫, ੨:੨ (520) 


“ਗੁਰ ਕੇ ਚਰਨ ਕੇਸ ਸੰਗਿ ਝਾਰੇ। ? 
- ਆਸਾ ੫, ੬2, ੧੧੨ (387) 


“ਪਿੰਡੁ ਪਤਲਿ ਮੇਰੀ ਕੇਸਉ ਕਿਰਿਆ ਸਚੁ ਨਾਮੁ ਕਰਤਾਰੁ । ” 
- ਆਸਾ ੧, ੩੨, ੨੧ (358) 





1245 


“ਕੇਸਰਿ ਕੁਸਮ ਮਿਰਗਮੈ ਹਰਣਾ ਸਰਬ ਸਰੀਰੀ ਚੜ੍ਹਣਾ। ? 
- ਤਿਲੰ ੧, ੨, ੨੧ (721) 
ਹੋਰ ਰੂਪ: 
ਕੇਸਰੋ - 
“ਨਾਮੁ ਤੇਰੋ ਆਸਨੋ ਨਾਮੁ ਤੇਰੋ ਉਰਸਾ ਨਾਮੁ ਤੇਰਾ ਕੇਸਰੋ ਲੇ ਛਿਟਕਾਰੇ । ”” 

- ਧਨਾ ਰਵਿ, ੩, ੧:੧ (694) 
ਸੁੰਦਰ ਕੇਸਾਂ ਵਾਲਾ, ਵਿਸ਼ਨੰ ਭਾਵ ਵਾਹਿਗੁਰੂ, ਹਰੀ, ਹੋਰ ਵੇਖੋ “ਕੇਸੌ” 
“ਨਿਰਾਹਾਰੀ ਕੇਸਵ ਨਿਰਵੈਰਾ। ” 

- ਮਾਝ ੫. ੧੩, ੩੦੧ (98) 


- ਸਸ ੫, ੨੧੧੨ (1356) 


“ਸੁਪ੍ਰਸੰਨ ਭਏ ਕੇਸਵਾ ਸੇ ਜਨ ਹਰਿ ਗੁਣ ਗਾਹਿ। ? 

- ਗਉਂ ੫, ੧੧੬", ੪:੨ (203) 
“ਕਾਇਆ ਡੂੰਬੈ ਕੇਸਵਾ। ” (ਹੇ ਹਰੀ) 

- ਬਸੰ ਨਾਮ, ੨, ੧੨ (1196) 


ਵਾਲਾਂ ਦਾ 
“ਕੇਸਾਂ ਕਾ ਕਰਿ ਬੀਜਨਾ ਸੰਤ ਚਉਰੁ ਢੁਲਾਵਉ । ” 


- ਸੂਹੀ ੫, ੪੨, ੧:੧ (745) 
ਹੋਰ ਰੂਪ: 
ਕੇਸਾਇਓ - 
“ਨੈਨਹੁ ਸੰਗਿ ਸੰਤਨ ਕੀ ਸੇਵਾ ਚਰਨ ਝਾਰੀ ਕੇਸਾਇਓ। ”” 

- ਸਾਰ ੫, ੬੬, ੨੧ (1217) 
(1) ਇਕ ਦਾਨਵ ਜੋ “ਕੰਸ” ਦੀ ਆਗਿਆ ਨਾਲ ਘੋੜੇ ਦੇ ਰੂਪ ਧਾਰ ਕ੍ਰਿਸ਼ਨ ਜੀ ਨੰ 
ਮਾਰਨ ਆਇਆ ਅਤੇ ਕ੍ਰਿਸ਼ਨ ਜੀ ਨੇ ਇਸ ਦੇ ਮੂੰਹ ਵਿਚ ਆਪਣੀ ਬਾਂਹ ਪਾ ਕੇ ਇਸ 


- ਗੋਂਡ ਨਾਮ, ੫, ੪:੧ (874) 


“ਕੰਸੁ ਕੇਸੁ ਚਾਂਡੂਰੁ ਨ ਹੋਈ। ” 

- ਗਉ ੧, ਅਸ ੯, ੧੧:੧ (225) 
(2) ਕੇਸਾਂ ਦੇ#/ਨਾਲ 
“ਨਾ ਸਤਿ ਮੂੰਡ ਮੁਡਾਈ ਕੇਸੀ ਨਾ ਸਤਿ ਪੜਿਆ ਦੇਸ ਫਿਰਹਿ। ” 





1246 


- ਰਾਮ ੩, ਵਾਰ ੧੨ਸ, ੧, ੧:੨ (952) 


“ਕਬੀਰ ਸਿਖ ਸਾਖਾ ਬਹੁਤੇ ਕੀਏ ਕੇਸੋ ਕੀਓ ਨ ਮੀਤੁ । ” 
- ਸਲੋ ਕਬ, ੯੬੧ (1369) 
ਗੋਪਲ -- ਪ੍ਰਿਥਵੀ/ਸੰਸਾਰ ਨੰ ਪਾਲਣ ਵਾਲੇ ਹਰੀ ਦੇ 
“ਕੇਸੋ ਗੋਪਾਲ ਪੰਡਿਤ ਸਦਿਅਹੁ ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ।” 


- ਰਾਮ ਸੁੰਦ, ਸਦ ੫:੨ (923) 


; ਵੇਖੋ “ਕੇਸਵ? 
“ਕਹਿ ਕਬੀਰ ਕੇਸੌ ਜਗਿ ਜੋਗੀ। 


- ਬਿਲਾ ਕਬ, ੮, ੨:੨ (857) 


(1) ਉਸ ਨੰਕੀ 
“ਸਰ ਭਰਿ ਥਲ ਹਰੀਆਵਲੇ ਇਕ ਬੂੰਦ ਨ ਪਵਈ ਕੇਹ । ? 
੍‌੍ - ਸਿਰੀ ੧, ਅਸ ੧੧, ੩੨ (60) 
(2) ਕਿਵੇ 
“ਕਹਹੁ ਗੁਸਾਈ ਮਿਲੀਐ ਕੇਹ। ? 
- ਗਉ ੫, ੯੮, ੧":੧ (185) 
(3) ਕੁਝ ਵੀ 
“ਤਾ ਕਉ ਹਾਥਿ ਨ ਆਵੈ ਕੇਹ। ? 
- ਗਉ ੫. ਸੁਖ ੫, ੩:੮ (268) 
(4) ਕਿਸੇ ਨੂੰ 
“ਲਾਖ ਕਰੋਰੀ ਮਿਲੈ ਨ ਕੇਹ। ? 
- ਆਸਾ ੫, ੨੭, ੨:੩ (377) 
(5) ਕੋਈ 
“ਨਾਨਕ ਰੰਗੁ ਨ ਉਤਰੈ ਬਿਆ ਨ ਲਗੈ ਕੇਹ। ”” 
- ਸੋਰ ੪, ਵਾਰ ੫ਸ, ੩, ੨:੩ (644) 


“ਚਰਣ ਕਮਲ ਨਾਨਕੁ ਆਰਾਧੈ ਤਿਸੁ ਬਿਨੁ ਆਨ ਨ ਕੇੱਹ। ? 
- ਜੈਤ ੫, ੧੦, ੨੨ (702) 


<ਯ 


ਸ਼ੇਰ ਕੋਲ 
“ਅਜਾ ਭੋਗੰਤ ਕੰਦ ਮੂਲੰ ਬਸੰਤੇ ਸਮੀਪਿ ਕੇਹਰਹ। ” 
- ਸਸ ੫, ੪੧੧ (1357) 
ਸ਼ੇਰ 
“ਅਜ ਕੈ ਵਸਿ ਗੁਰਿ ਕੀਨੋ ਕੇਹਰਿ ਕੂਕਰ ਤਿਨਹਿ ਲਗਾਏ ਰੇ। ” 


- ਆਸਾ ੫, ੪੪, ੧੧੨ (381) 





1247 


“ਪ੍ਰਭ ਥਾਨੁ ਤੇਰੋ ਕੇਹਰੋ ਜਿਤੁ ਜੰਤਨ ਕਰਿ ਬੀਚਾਰੁ । ? 
- ਕਾਨ ੫, ੩੭, ੨੨੨ (1305) 


“ਸੋ ਦਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ । ? 
- ਜਪੁ ੧, ੨੭੨੧ (6) 
“ਖੇਹੂ ਖੇਹ ਰਲਾਈਐ ਤਾ ਜੀਉ ਕੇਹਾ ਹੋਇ। ” (ਕਿਵੇ ਦਾ, ਕਿਸ ਹਾਲ ਵਿਚ ਹੁੰਦਾ) 
- ਸਿਰੀ ੧, ੮, ੪੯੧ (17) 
“ਤੂੰ ਮੇਰਾ ਰਾਖਾ ਸਭਨੀ ਥਾਈ' ਤਾ ਭਉ ਕੇਹਾ ਕਾੜਾ ਜੀਉ। ” (ਕਾਹਦੀ) 
- ਮਾਝ ੫, ੩੧, ੧:੩ (103) 
ਹੋਰ ਰੂਪ: 
ਕੇਹਿ - 
“ਮੁੰਧੇ ਗੁਣਹੀਣੀ ਸੁਖੁ ਕੇਹਿ। ” (ਕਾਹਦਾ) 
- ਸਿਰੀ ੧, ਅਸ ੫. ੧":੧ (56) 
ਕੇਹੀ - 
“ਅਗੀ ਪਾਲਾ ਕਿ ਕਰੇ ਸੂਰਜ ਕੇਹੀ ਰਾਤਿ। ” (ਕਾਹਦੀ) 
- ਮਾਝ ੧, ਵਾਰ ੨੬ਸ, ੨, ੨੧ (150) 


ਕੇਹੀਆ ---- ਕਿਹੋ ਜਿਹਾ, ਕਿਵੇ ਦਾ 
“ਨਾਨਕੁ ਕਹੈ ਸੁਣਿ ਬਿਨਉ ਸੁਹਾਗਣਿ ਮੂ ਦਸਿ ਡਿਖਾ ਪਿਰੁ ਕੇਹੀਆ। ” 
- ਜੈਤ ੫, ਛੰਤ ੧, ੨:੬ (703) 


(1) ਕਿਹੜਾ, ਕੌਣ 
“ਸਭੁ ਕਿਛੁ ਆਪੇ ਆਪਿ ਦੂਜਾ ਕੇਹਾ ਕੇਹੁ। ” 
੍‌੍ - ਜੈਤ ੫, ਵਾਰ ੨੦:੨ (710) 

(2) ਕੋਈ 
“ਚਾਰਿ ਕੁੰਟ ਦਹ ਦਿਸਿ ਜਲ ਨਿਧਿ ਊਨ ਥਾਉ ਨ ਕੇਹੁ। ” 

- ਸਾਰ ੫, ੧੧੪, ੧:੧ (1226) 
(3) ਕੁਝ 
““ਸਾਜਨੇ ਤੂ ਮੀਤੁ ਮੇਰਾ ਗ੍ਰਿਹਿ ਤੇਰੈ ਸਭੁ ਕੇਹੁ। ” 

- ਕਾਨ ੫, ੪੯, ੧":੨ (1308) 


“ਜਿਸੁ ਸਿਕਦਾਰੀ ਤਿਸਹਿ ਖੁਆਰੀ ਚਾਕਰ ਕੇਹੇ ਡਰਣਾ। ”” 

- ਰਾਮ ੧, ਅਸ ੧, ੪:੧ (902) 
(1) ਕਿਤਨੇ ਹੀ (ਗਿਣਤੀ ਵਿਚ) 
“ਗਣਤੀ ਗਣਉ ਨ ਗਣਿ ਸਕਉ ਊਠਿ ਸਿਧਾਰੇ ਕੇਤ। ”” 

- ਗਉਂ ੫. ਬਾਅ ੨੬੨ (255) 


ਹੋਰ ਰੂਪ: 
ਕੇਤਕ - 





1248 


“ਕੇਤਕ ਸਿਧ ਭਏ ਲਿਵ ਲਾਗੇ । ”” 
- ਗਉਂ ੧੦, ੩੭, ੧":੨ (330) 
(2) ਕਿਨੀ, ਕਿਸ ਕਦਰ, ਕਿਤਨੀ ਕੁ 


- ਆਸਾ ੫, ੭੯, ੨੧੨ (390) 


“ਮਹਿਮਾ ਤਾ ਕੀ ਕੇਤਕ ਗਨੀਐ ਜਨ ਪਾਰਬ੍ਰਹਮ ਰੰਗਿ ਰਾਤੇ । ” 
- ਗਉ ੫, ੧੩੧, ੧:੧ (207) 


(1) ਕੀ, ਕਿਹੜੀ 
“ਮੈ ਮੂਰਖ ਕੀ ਕੇਤਕ ਬਾਤ ਹੈ ਕੋਟਿ ਪਰਾਧੀ ਤਰਿਆ ਰੇ। ” 
- ਸੋਰ ੫, ੧੩, ੪:੧ (612) 
“ਮਾਨਸ ਕੀ ਕਹੁ ਕੇਤਕ ਬਾਤ। ” (ਕਿਹੜੀ) 
- ਭੈਰ ੫, ੪੬, ੩:੩ (1149) 
“ਜੇ ਤਖਤਿ ਬੈਸਾਲਹਿ ਤਉ ਦਾਸ ਤੁਮਾਰੇ ਘਾਸੁ ਬਢਾਵਹਿ ਕੇਤਕ ਬੋਲਾ। (ਕੀ) 
- ਸਾਰੁ ੫, ੩੬, ੨੯੧ (1211) 
(2) ਕਿਤਨੇ ਹੀ (ਗਿਣਤੀ ਵਿਚ), ਵੇਖੋ “ਕੇਤ” (1) 
(3) ਕਿਸ ਕਦਰ, ਕਿਤਨੀ ਕੁ, ਵੇਖੋ “ਕੇਤ” (2) 
ਹੋਰ ਰੂਪ: 
ਕੇਤਕੁ - 
“ਭੀਤਿ ਊਪਰੇ ਕੇਤਕੁ ਧਾਈਐ ਅੰਤਿ ਓਰਕੋ ਆਹਾ। ” 
- ਆਸਾ ੫, ੧੨੩, ੨੩੨ (402) 


“ਮੂਰਖ ਮਨ ਸਮਝਾਇ ਆਖਉ ਕੇਤੜਾ। ” 


- ਸੂਹੀ ੧, ਅਸ ੩, ੪:੧ (752) 
“ਤੇਰਾ ਹੁਕਮੁ ਨ ਜਾਪੀ ਕੇਤੜਾ ਸਚੇ ਅਲਖ ਅਪਾਰਾ। ” (ਕਿਤਨਾ ਕੁ) 
- ਸੂਹੀ ੩, ਵਾਰ ੨:੨ (786) 
ਕੇਤੜਿਆ --- ਕਿਤਨੇ ਹੀ (ਗਿਣਤੀ ਦੇ) 
“ਇਹੁ ਮਨੁ ਕੇਤੜਿਆ ਜੁਗ ਭਰਮਿਆ ਥਿਰੁ ਰਹੈ ਨ ਆਵੈ ਜਾਇ। ” 
- ਗੁਜ ੩, ਵਾਰ ੧੩ਸ, ੩, ੨:੧ (513) 
ਹੋਰ ਰੂਪ: 
ਕੇਤੜੇ - 
“ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਇ। ” 
- ਸਿਰੀ ੧, ੧੧, ੨੨ (18) 
ਕਿੰਨਾ, ਕਿਤਨਾ 
“ਧਵਲੈ ਉਪਰਿ ਕੇਤਾ ਭਾਰੁ । ? 





1249 


- ਜਪੁ ੧, ੧੬:੧੦ (3) 


<<<= ਕਿੰਨਿਆ ਹੀ (ਗਿਣਤੀ) 
“ਕੇਤਿਆਂ ਦੂਖ ਭੂਖ ਸਦ ਮਾਰ। ” 
- ਜਪੁ ੧, ੨੫੨੪ (5) 


“ਕੇਤੀ ਦਾਤਿ ਜਾਣੈ ਕੌਣੁ ਕੂਤੁ । ” 
- ਜਪੁ ੧, ੧੬:੧੯ (3) 
“ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ। ” (ਕਿਤਨੀ ਹੀ ਲੁਕਾਈ) 
- ਜਪੁ ੧, ੩੮ਸ:੬ (8) 
“ਧਰਤੀ ਉਪਰਿ ਕੋਟ ਗੜ ਕੇਤੀ ਗਈ ਵਜਾਇ। ”! (ਕਦੀ) 
- ਸੋਰ ੧, ੧, ੩:੧ (595) 
(2) ਕਿੰਨੀਆਂ ਹੀ, ਕਿਤਨੀਆਂ ਹੀ (ਗਿਣਤੀ ਵਿਚ) 
“ਕੇਤੀ ਨਾਰਿ ਵਰੁ ਏਕੁ ਸਮਾਲਿ। ” 
- ਰਾਮ ੧, ਓਅੰ ੨੧੬ (932) 
“ਕਬੀਰ ਹਜ ਕਾਂਬੈ ਹੋਇ ਹੋਇ ਗਇਆ ਕੇਤੀ ਬਾਰ ਕਬੀਰ। ” 
- ਸਲੋ ਕਬ, ੧੯੮੧ (1375) 
ਹੋਰ ਰੂਪ: 
ਕੇਤੀਆ - 
“ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ। ” (ਕਈ, ਕਿਤਨੀਆਂ ਹੀ) 
- ਜਪੁ ੧, ੩੫੭੯ (7) 


“ਏਤੀ ਨ ਜਾਨਉ ਕੇਤੀਕ ਮੁਦਤਿ ਚਲਤੇ ਖਬਰਿ ਨ ਪਾਇਓ। ” 
- ਮਾਰੂ ੫, ੪, ੧":੨ (999) 


“ਤੂੰ ਸਚਾ ਆਪਿ ਨਿਆਉ ਸਚੁ ਤਾ ਡਰੀਐ ਕੇਤੁ । ” 

- ਸਿਰੀ ੪, ਵਾਰ ੫:੪ (84) 
(2) ਕਿਸੇ 
“ਲਖ ਸੀਗਾਰ ਬਣਾਇਆ ਕਾਰਜਿ ਨਾਹੀ ਕੇਤੁ । ” 

- ਮਾਝ ੫, ਬਾਰਾ ੭:੨ (134) 
(3) ਨਿਸ਼ਾਨ, ਝੰਡਾ ਭਾਵ ਰਾਜ 
“ਸਤਿਗੁਰੁ ਮੇਰਾ ਸਦਾ ਸਹਾਈ ਜਿਨਿ ਦੁਖ ਕਾ ਕਾਟਿਆ ਕੇਤੁ। ? 

- ਧਨਾ ੫, ੧੭, ੧੨ (675) 


- ਜਪੁ ੧, ੨੪੧੭ (5) 





1250 


ਕੇਤੈ - 
“ਕਹਨ ਕਹਾਵਨ ਕਉ ਕਈ ਕੇਤੈ । ” 
- ਕਾਨ ੫, ੨੨, ੧":੧ (1302) 


ਇਕ ਤੀਰਥ ਜੋ 11753 ਫੁਟ ਦੀ ਉਚਾਈ ਉਪਰ ਰੁਢ਼ਹਿਮਾਲਾ ਦੀ ਚੋਟੀ ਤੇ ਗੜਵਾਲ 
ਦੇ ਇਲਾਕੇ ਵਿਚ ਸਥਿਤ ਹੈ। 
“ਗੰਗਾ ਜਉ ਗੋਦਾਵਰਿ ਜਾਈਐ ਕੁੰਭਿ ਜਉ ਕੇਦਾਰ ਨਾਈਐ ਗੋਮਤੀ ਸਹਸ ਗਊ 
ਦਾਨ ਕੀਜੈ । ? 

- ਰਾਮ ਨਾਮ, ੪, ੨੨੧ (973) 
ਹੋਰ ਰੂਪ: 
ਕੇਦਾਰਾ - 
“ਗੰਗਾ ਜਮੁਨਾ ਕੇਲ ਕੇਦਾਰਾ। ” 


- ਮਾਰੂ ੧, ਸੋਲਾ ੨, ੯:੧ (1022) 
(1) ਇਕ ਤੀਰਥ, ਵੇਖੋ “ਕੇਦਾਰ? 
(2) ਇਕ ਰਾਗ ਜੋ ਅਧੀ ਰਾਤ ਨੰ ਗਾਇਆ ਜਾਂਦਾ ਹੈ। ਗ੍ਰੀਖਮ ਰੁਤ ਦਾ ਰਾਗ ਹੈ 
ਅਤੇ ਖੁਸ਼ੀ ਤੇ ਵੈਰਾਗ ਦਾ ਰਾਗ ਮੰਨਿਆ ਜਾਂਦਾ ਹੈ। 
“ਕੇਦਾਰਾ ਰਾਗਾ ਵਿਚਿ ਜਾਣੀਐ ਭਾਈ ਸਬਦੇ ਕਰੇ ਪਿਆਰੁ । ? 
- ਮਾਰੂ ੩, ਵਾਰ ੨ਸ, ੩, ੧:੧ (1087) 
ਹੋਰ ਰੂਪ: 


ਕੇਦਾਰੁ - 
“ਤਟ ਤੀਰਥ ਦੇਵ ਦੇਵਾਲਿਆ ਕੇਦਾਰੁ ਮਥੁਰਾ ਕਾਸੀ। ” 
- ਮਾਰੂ ੫, ਵਾਰ ੧੮:੧ (1100) 


ਕੇਦਾਰੈ - 
“ਕਬਿਤ ਪੜੇ ਪੜਿ ਕਬਿਤਾ ਮੂਏ ਕਪੜ ਕੇਦਾਰੈ ਜਾਈ। ” 

- ਸੋਰ ਕਬ, ੧, ੨:੧ (654) 
(1) ਕਿਸ ਨੇ, ਕਿਸ ਕਰਕੇ 
“ਜੇਨ ਕੇਨ ਪਰਕਾਰੇ ਹਰਿ ਹਰਿ ਜਸੁ ਸੁਨਹੁ ਸੁਵਨ। ” 

- ਆਸਾ ੫, ਛੰਤ, ੮, ੪:੨ (458) 

(2) ਕੀਤੇ, ਕਰੇ 
“ਜਨ ਕੀ ਮਹਿਮਾ ਬਰਨਿ ਨ ਸਾਕਉ ਓਇ ਊਤਮ ਹਰਿ ਹਰਿ ਕੇਨ। ” 

- ਕਾਨ ੪, ੨, ੩੨ (1295) 


“ਨਾ ਕੋ ਮੇਰਾ ਹਉ ਕਿਸੁ ਕੇਰਾ। ? 

- ਮਾਝ ੧, ਅਸ ੧, ੨੯੧ (109) 
“ਅਲਹੁ ਏਕੁ ਮਸੀਤਿ ਬਸਤੁ ਹੈ ਅਵਰੁ ਮੁਲਖੁ ਕਿਸੁ ਕੇਰਾ। ” (ਲਈ) 

- ਪ੍ਰਭਾ ਕਬ, ੨, ੧੧ (1349) 


ਕੇਰਿਆ ---- ਲਈ, ਜੋਗੇ 





1251 


“ਮਰਿ ਮਰਿ ਜੰਮਹਿ ਨਿਤ ਕਿਸੈ ਨ ਕੇਰਿਆ। 
- ਮਾਝ ੧, ਵਾਰ ੧੧੨ (143) 


“ਕਲਰ ਕੇਰੀ ਕੰਧ ਜਿਉ ਅਹਿਨਿਸਿ ਕਿਰਿ ਢਹਿ ਪਾਇ। ”? 

- ਸਿਰੀ ੧, ੧੩, ੧੨ (18) 
“ਕੀਚਹਿ ਰਸ ਭੋਗ ਖੁਸੀਆ ਮਨ ਕੇਰੀ। ” (ਦੀਆਂ) 

- ਬਿਲਾ ੧, ਅਸ ੨, ੨:੧ (832) 

ਹੋਰ ਰੂਪ: 
ਕੇਰੀਆ - 
“ਇਛ ਪੁੰਨੀ ਜਨ ਕੇਰੀਆ ਲੇ ਸਤਿਗੁਰ ਧੂਰਾ। ” (ਦੀ) 

- ਗਉਂ ੪, ੫੨, ੨:੨ (168) 
“ਹਮ ਸਹ ਕੇਰੀਆ ਦਾਸੀਆ ਸਾਚਾ ਖਸਮੁ ਹਮਾਰਾ। ” (ਦੀਆਂ) 

- ਸੂਹੀ ੧, ੪, ੫:੨ (729) 
ਕੇਰੇ - 
“ਪਬਣਿ ਕੇਰੇ ਪਤ ਜਿਉ ਢਲਿ ਢੁਲਿ ਜੁੰਮਣਹਾਰ। ” (ਦੇ) 

- ਸਿਰੀ ੧, ੨੪, ੧੨ (23) 
“ਇਕ ਆਪੀਨੈ ਪਤਲੀ ਸਹ ਕੇਰੇ ਬੋਲਾ । ” 


- ਸੂਹੀ ਫਰ, ੨, ੨:੧ (794) 
(“ਕੇਰੇ” ਸ਼ਬਦ ਨੰ “ਕੇ ਰੇ” ਦੋ ਸ਼ਬਦ ਕਰਨੇ “ਰੇ” ਦੇ ਅਰਥ “ਕਰੜੇ ” ਕੀਤੇ ਜਾਂਦੇ 


ਹਨ) 
ਕੇਰੈ - 
“ਨਵ ਨਿਧਿ ਨਾਮੁ ਨਿਧਾਨੁ ਹਰਿ ਕੇਰੈ। ? (ਦੇ) 
- ਕਾਨ ੫, ੩੪, ੧":੨ (1304) 


- ਸਲੋ ਫਰ, ੩੮:੨ (1379) 
(1) (ਸੰ.) ਖੇਡ 
“ਸੇਜ ਸੁਖਾਲੀ ਸੀਤਲੁ ਪਵਣਾ ਸਹਜ ਕੇਲ ਰੰਗ ਕਰਣਾ ਜੀਉ। ” 
- ਮਾਝ ੫, ੧੯, ੩:੩ (100) 
“ਉਨ ਕੈ ਸੰਗਿ ਤੂ ਕਰਤੀ ਕੇਲ। ” 
- ਆਸਾ ੫. ੮੨. ੧੧ (390) 
“ਨਾਨਕ ਐਥੈ ਸੁਖੈ ਅੰਦਰਿ ਰਖਸੀ ਅਗੈ ਹਰਿ ਸਿਉ ਕੇਲ ਕਰੇਹੁ । ” (ਲਾਡ) 
- ਬਿਹਾ ੪, ਵਾਰ ੧੫ਸ, ੩, ੨੬ (554) 
“ਜਿਨ ਹਰਿ ਜਪਿਆ ਸੇ ਹਰਿ ਹੋਏ ਹਰਿ ਮਿਲਿਆ ਕੇਲ ਕੇਲਾਲੀ।  (ਕੌਤਕ/ ਚੋਜ 
ਕਰਨ ਵਾਲਾ) 
(2) ਕੇਲਾ 
“ਖਾਲੀ ਕੇ ਘਰ ਕੇਲ ਆਛੇ ਕੇਲ ਬੇਲ ਤੇਲ ਗੋ । ”” 
- ਟੋਡੀ ਨਾਮ, ੩, ੨੨ (718) 





1252 


(3) ਖੇਡ ਭਾਵ ਖੇਡਨ ਦਾ ਸਥਾਨ ਭਾਵ ਬਿੰਦਾਬਨ 
“ਗੰਗਾ ਜਮੁਨਾ ਕੇਲ ਕੇਦਾਰਾ। ”? 


- ਮਾਰੂ ੧, ਸੋਲਾ ੨, ੯:੧ (1022) 


(1) ਕਲੋਲ, ਚੋਜ, ਖੁਸ਼ੀਆਂ 
“ਸਬਦਿ ਅਨੰਦ ਕਰੇ ਸਦ ਕੇਲਾ। ” 
- ਮਾਝ ੫. ੧੦, ੧੨ (97) 
“ਓਸੁ ਅਨੰਦੁ ਤ ਹਮ ਸਦ ਕੇਲਾ। ” (ਖੁਸ਼ੀ) 
- ਆਸਾ ੫, ੮੩, ੨:੪ (391) 
“ਕਹੁ ਨਾਨਕ ਗੁਰ ਇਹੈ ਬੁਝਾਇਓ ਪ੍ਰੀਤਿ ਪ੍ਰਭੂ ਸਦ ਕੇਲਾ। ” (ਅਨੰਦ) 
= ਧਨਾ ੫, ੨, ੪੨ (671) 


“ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ। ? (ਖੇਡਾਂ, ਕਲੋਲ) 
- ਸਲੋ ਫਰ, ੯੯੩ (1383) 
(2) ਕੇਲਾ, ਇਕ ਫਲ 
- ਰਾਮ ਕਬ, ੧੨, ੧:੧ (972) 
ਕੇਲਾਲੀ ---- ਚੋਜੀ, ਕਲੋਲ/ਕੌਤਕ ਕਰਨ ਵਾਲਾ 
“ਜਿਨਿ ਹਰਿ ਜਪਿਆ ਸੇ ਹਰਿ ਹੋਏ ਹਰਿ ਮਿਲਿਆ ਕੇਲ ਕੇਲਾਲੀ । ”” 
- ਧਨਾ ੪, ੪, ੩੨ (668) 


“ਕਬੀਰਾ ਮਾਰੀ ਮਰਉ ਕੁਸੰਗ ਕੀ ਕੇਲੇ ਨਿਕਟਿ ਜੁ ਬੇਰਿ। ? 
- ਸਲੋ ਕਬ, ੮੮੧ (1369) 
ਕਿਵੇ, ਕਿਸ ਪ੍ਰਕਾਰ 
“ਧਨ ਥੀਈ ਦੁਬਲਿ ਕੰਤ ਹਾਂਵੈ ਕੇਵ ਨੈਣੀ ਦੇਖਏ । ” 
- ਗਉ ੧. ਛੰਤ ੧, ੧:੩ (242) 


“ਕੇਤੀਆ ਤੇਰੀਆ ਕੁਦਰਤੀ ਕੇਵਡ ਤੇਰੀ ਦਾਤਿ । ”” 
- ਸਿਰੀ ੧, ੧੦, ੩:੧ (18) 


- ਆਸਾ ੧, ਸੋਦ ੨, ੧੦੨ (9) 


“ਮਿਲੂ ਸਾਧਸੰਗਤਿ ਭਜੁ ਕੇਵਲ ਨਾਮ । ”” 
- ਆਸਾ ੫. ਸੋਪੁ ੪, ੧:੪ (12) 





1253 


“ਕੇਵਲ ਨਾਮੁ ਦੀਓ ਗੁਰਿ ਮੰਤੁ । ? 
- ਗਉਂ ੫, ੯੨, ੧:੨ (183) 
“ਅਨਦਿਨੁ ਕੀਰਤਨੁ ਕੇਵਲ ਬਖ੍ਾਨ । ” 
- ਗਉ ੫. ਸੁਖ ੧੪, ੪:੫ (281) 
“ਨਾਮ ਰਤੇ ਕੇਵਲ ਬੈਰਾਗੀ ਸੋਗ ਬਿਜੋਗ ਬਿਸਰਜਿਤ ਰੋਗ। (ਨਿਰੋਲ) 
- ਗੂਜ ੧, ਅਸ ੪, ੧੨ (504) 
“ਸੋ ਜੋਗੀ ਕੇਵਲ ਨਿਹਕਾਮੁ । ” (ਸ਼ੁਧ) 
- ਭੈਰ ਰਵਿ, ੧, ੧:੪ (1167) 
(2) ਸਿਰਫ 
“ਕੇਵਲ ਨਾਮੁ ਰਿਦ ਮਾਹਿ ਸਮਾਇਆ। ” 
- ਗਉਂ ੫, ੧੧੧, ੪:੨ (188) 
“ਤਹ ਕੇਵਲ ਨਾਮੁ ਸੰਗਿ ਤੇਰੈ ਚਲੈ । ”” 
- ਗਉ ੫. ਸੁਖ ੨, ੧:੪ (264) 
“ਮਨ ਸਦਾ ਧਿਆਇ ਕੇਵਲ ਪਾਰਬ੍ਰਹਮੁ । ” 
- ਗਉ ੫. ਸੁਖ ੬, ੨:੮ (270) 
“ਜਬ ਹੋਵਤ ਪ੍ਰਭ ਕੇਵਲ ਧਨੀ। (ਇਕੱਲਾ, ਨਿਵੇਕਲਾ) 
- ਗਉਂ ੫. ਸੁਖ ੨੧, ੨:੧ (291) 
ਹੋਰ ਰੂਪ: 
ਕੇਵਲੰ - 
“-ਰਮਣੰ ਕੇਵਲੰ ਕੀਰਤਨੰ ਸੁਧਰਮੰ ਦੇਹ ਧਾਰਣਹ । ”” 
- ਸਸ ੫, ੨੬੧ (1356) 
ਕੇਵਲੂ - 
“ਏਕੋ ਸਚਾ ਸਚੁ ਤੂ ਕੇਵਲ ਆਪਿ ਮੁਰਾਰੀ। ” 
- ਸੋਰ ੩, ੧, ੧":੨ (599) 


(1) ਕੇ, ਦੇ 
“ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ। ”? 
- ਜਪੁ ੧, ੭੩ (2) 
“ਮੰਨੈ ਜਮ ਕੈ ਸਾਥਿ ਨ ਜਾਇ। ” (ਦੇ, ਨਾਲ) 
- ਜਪੁ ੧, ੧੩੪ (3) 
““ਸੂਖੁ ਸਹਜੁ ਅਨੰਦੁ ਸੰਤਨ ਕੈ ਨਾਨਕ ਗੁਰ ਤੇ ਜਾਨਾ। ” (ਸੰਤਾਂ ਦੇ ਘਰ) 
- ਧਨਾ ੫, ੬, ੪੨ (672) 
(2) ਕਿਸ 
“ਏਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸੁ। ? 
- ਸਿਰੀ ੧, ੪, ੨੩ (15) 
“ਬਿਆ ਦਰੁ ਨਾਹੀ ਕੈ ਦਰਿ ਜਾਉ।” 
- ਸਿਰੀ ੧, ੩੧, ੩:੨ (25) 


ਹੋਰ ਰੂਪ: 
ਨ - 





1254 


“ਤੁਧਨੋ ਛੋਡਿ ਜਾਈਐ ਪ੍ਰਭ ਕੈਂ ਧਰਿ।” 
- ਆਸਾ ੫. ੫. ੩੧ (371) 
(3) ਜਾਂ, ਅਥਵਾ 
“ਸੁਇਨੇ ਕੈ ਪਰਬਤਿ ਗੁਫਾ ਕਰੀ ਕੈ ਪਾਣੀ ਪਇਆਲਿ। ” 
“ਕੈ ਵਿਚਿ ਧਰਤੀ ਕੈ ਆਕਾਸੀ ਉਰਧਿ ਰਹਾ ਸਿਰਿ ਭਾਰਿ। ? 
- ਮਾਝ ੧, ਵਾਰ ੪ਸ, ੧, ੧੧੧੨ (139) 
“ਭਾਵੈ ਜੀਵਉ ਕੈ ਮਰਉ ਦੂਰਹੁ ਹੀ ਭਜਿ ਜਾਹਿ। ” 
- ਸੂਹੀ ੧, ਵਾਰ ੬ਸ, ੩, ੩:੪ (78) 
(4) ਆਖ, ਗਉ .... 
“ਰਾਤਿ ਦਿਹੈ ਕੈ ਵਾਰ ਧੁਰਹੁ ਫੁਰਮਾਇਆ। ”? 
- ਮਾਝ ੧, ਵਾਰ ੨੭੨੨ (150) 
(5) ਦੇ ਘਰ 
“ਸਤਿਗੁਰ ਕੈ ਜਨਮੇ ਗਵਨੁ ਮਿਟਾਇਆ। ”” 
- ਰਾਮ ੧, ਸਿਗੋ ੨੦:੧ (940) 
(6) ਕਿਸ ਕਰਕੇ, ਕਿਸ ਤਰ੍ਹਾਂ 
“ਤੂੰ ਬ੍ਰਹਮਨੁ ਮੈ ਕਾਸੀਕ ਜੁਲਹਾ ਮੁਹਿ ਤੋਹਿ ਬਰਾਬਰੀ ਕੈਸੇ ਕੈ ਬਨਹਿ। ” 
- ਰਾਮ ਕਬ, ੫. ੩੨ (970) 
(7) ਕਿਹੜੇ 
“ਦੁਰਜਨ ਸੇਤੀ ਨੇਹੁ ਤੁ ਕੈ ਗੁਣ ਹਰਿ ਰੰਗੁ ਮਾਣਹੀ। ” 
੍‌੍ - ਮਾਰੂ ੫, ਵਾਰ ੧੦ਸ, ੫, ੮:੨ (1097) 
(8) ਕਿਤਨਾ (ਵਡਾ ਆਕਾਰ ਵਿਚ) 
“ਪ੍ਰਭ ਥੰਭ ਤੇ ਨਿਕਸੇ ਕੈ ਬਿਸਥਾਰ। ” 
- ਬਸੰ ਕਬ, ੪, ੪:੩ (1194) 
(ਮਹਾਨਕੋਸ਼ ਇਸ ਦੇ ਅਰਥ “ਕਰਕੇ” ਕਰਦਾ ਹੈ) 
(9) ਕਈ, ਕਿਤਨੀ ਹੀ/(ਗਿਣਤੀ ਵਿਚ) 
“ਏਕ ਜੀਅ ਕੈ ਜੀਆ ਖਾਹੀ। ”? 
- ਮਲਾਂ ੧, ੫, ੨੧ (1275) 
“ਕਰਮ ਵਧਹਿ ਕੈ ਲੋਅ ਖਪਿ ਮਰੀਜਈ। ? (ਕਈ ਲੋਕ) 
- ਮਲਾ ੧, ਵਾਰ ੧੭:੬ (1285) 
(10) ਕਰਕੇ 
“ਪ੍ਰਾਨੀ ਰਾਮੁ ਨ ਚੇਤਈ ਮਦਿ ਮਾਇਆ ਕੈ ਅੰਧੁ।” (ਮਾਇਆ ਕਰਕੇ ਅੰਨ੍ਹਾ ਹੋਣ 
ਕਰਕੇ) 
- ਸਲੋ ੯, ੩੧੧ (1427) 
(11) ਭਾਵੇ': 
“ਕਹਤ ਕਬੀਰ ਜੀਤਿ ਕੈ ਹਾਰਿ। ? 
- ਭੈਰ, ਕਬ, ੯, ੫:੩ (1159) 


ਕਿਵੇ ਦਾ/ਕਿਹੋ ਜਿਹਾ, ਕਿਸ ਤਰ੍ਹਾਂ ਦਾ 
“ਪ੍ਰ ਣਵਤਿ ਨਾਨਕ ਗਿਆਨੀ ਕੈਸਾ ਹੋਇ। ”” 


- ਸਿਰੀ ੧, ੩੦, ੪੯੧ (25) 





1255 


ਕਿਵੇ' 
“ਦੁਨੀਆ ਕੈਸਿ ਮੁਕਾਮੇ। ” (ਕਿਵੇ ਪੱਕਾ ਟਿਕਾਣਾ ਹੈ) 
- ਸਿਰੀ ੧, ਅਸ ੧੭, ੧":੧ (64) 


- ਧਨਾ ੧, ਸੋਹ ੩, ੧":੧ (13) 
“ਸਤਸੰਗਤਿ ਕੈਸੀ ਜਾਣੀਐ। ” (ਕਿਹੋ ਜਿਹੀ) 
- ਸਿਰੀ ੧, ਅਸ ੨੮, ੫:੧ (72) 
ਕਿਵੇ 
“ਤੂ ਦਰੀਆਉ ਦਾਨਾ ਬੀਨਾ ਮੈ ਮਛੁਲੀ ਕੈਸੇ ਅੰਤੁ ਲਹਾ। ” 
- ਸਿਰੀ ੧, ੩੧, ੧:੧ (25) 
“ਕਹਿ ਰਵਿਦਾਸ ਕਹਾ ਕੈਸੇ ਕੀਜੈ। ” (ਕੀ ਕਰੀਏ) 
- ਜੈਤ ਰਵਿ, ੧, ੬੧ (710) 


“ਹਰਿ ਬਿਅੰਤੁ ਹਉ ਮਿਤਿ ਕਰਿ ਵਰਨਉ ਕਿਆ ਜਾਨਾ ਹੋਇ ਕੈਸੋ ਰੇ।” 
- ਸੋਰ ੫, ੧੩, ੩:੧ (612) 
- ਮਾਝ ੧, ਵਾਰ ੧੨ਸ, ੧, ੨:੧ (143) 


“ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ । ?” 
- ਸਲੋ ਫਰ, ੧੨੯੦੨ (1384) 


“ਘਣੋ ਘਣੋ ਘਣੋ ਸਦ ਲੋੜੈ ਬਿਨੁ ਲਹਣੇ ਕੈਠੈ ਪਾਇਓ ਰੇ। ” 
- ਟੋਡੀ ੫, ੧੯, ੧:੧ (715) 


“ਮੇਰੀ ਮੇਰੀ ਕੈਰਉ ਕਰਤੇ ਦੁਰਜੋਧਨ ਸੇ ਭਾਈ। ” 
= ਧਨਾ ਨਾਮ, ੧, ੨੧ (692) 


“ਬ੍ਹਮਣ ਕੈਲੀ ਘਾਤੁ ਕੰਵਕਾ ਅਣਚਾਰੀ ਕਾ ਧਾਨੁ। ”” 


- ਸਲੋ ੩, ੪:੧ (1413) 


“ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ। ”” 
- ਜਪੁ ੧, ੨੫ (1) 
“ਇਸੁ ਤਨ ਮਹਿ ਮਨੁ ਕੋ ਗੁਰਮੁਖਿ ਦੇਖੈ। ” (ਕੋਈ ਵਿਰਲਾ) 
- ਮਾਝ ੩, ਅਸ ੨੪, ੭:੧ (124) 





1256 


(2) ਦਾ 
“ਸਭੁ ਜਗੁ ਬਾਧੋ ਕਾਲ ਕੋ ਬਿਨੁ ਗੁਰ ਕਾਲੁ ਅਫਾਰੁ । ” 
- ਸਿਰੀ ੧, ਅਸ ੪, ੨੧ (55) 
“ਨਾਮ ਰਤਨ ਕੋ ਕੋ ਬਿਉਹਾਰੀ। ” (ਦਾ ਦੂਜੇ “ਕੋ” ਦਾ ਅਰਥ “ਕੋਈ ਵਿਰਲਾ? ਹੈ) 
੍‌੍ - ਗਉ ੩, ੮੫, ੧:੧ (181) 
(3) ਕੌਣ 
“ਮੋ ਕਉ ਇਹ ਬਿਧਿ ਕੋ ਸਮਝਾਵੈ । ” 
- ਗਉ ੫, ੧੬੩", ੧":੧ (215) 
“ਖਾਰਕੰਡੇ ਤੇ ਕੋ ਅਧਿਕਾਈ ਜਿਨਿ ਫ਼ਿਣ ਧਰਿ ਮੁੰਡ ਬਲਾਏ । ” 
`_`> ਧਨਾ ਨਾਮ, ੧, ੧:੨ (692) 
(4) ਨੰ 
“ਕਹੈ ਧੰਨਾ ਪੁਰਨ ਤਾਹੁ ਕੋ ਮਤ ਰੇ ਜੀਅ ਡਰਾਂਹੀ। ? 
੍‌੍ ਤਰ - ਆਸਾ ਧੰਨਾ ੩, ੩:੨ (488) 
“ਜੀਅ ਪਾਨ ਮਾਨ ਸੁਖਦਾਤਾ ਅੰਤਰਜਾਮੀ ਮਨ ਕੋ ਭਾਵਨ। ? (ਮਨ ਨੂੰ) 
- ਟੋਡੀ ੫, ੨੫, ੧":੨ (717) 


- ਸਿਰੀ ਰਵਿ, ੧, ੩:੨ (93) 
“ਜਿਨਿ ਏਹੁ ਰਚਨੁ ਰਚਾਇਆ ਕੋਊ ਤਿਸ ਸਿਉ ਰੰਗੁ ਲਾਵੈ। ” (ਕੋਈ ਵਿਰਲਾ) 
- ਬਿਲਾ ੫, ੬੦, ੧":੨ (816) 


“ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ। ” 
- ਜਪੁ ੧, ੨੧੫ (1) 

ਕਾਲੇ ਰੰਗ ਦਾ ਇਕ ਸੁਰੀਲੀ ਆਵਾਜ਼ ਵਾਲਾ ਪੰਛੀ 
“ਕਾਲੀ ਕੋਇਲ ਤੂ ਕਿਤੁ ਗੁਨ ਕਾਲੀ । ” 

- ਸੂਹੀ ਫਰ, ੧, ੨੨੧ (794) 

ਕੋਇਲਾ ---- ਬੁਝਿਆ ਹੋਇਆ ਅੱਗ ਦਾ ਅੰਗਾਰ 

“ਖਿੰਥਾ ਜਲਿ ਕੋਇਲਾ ਭਈ ਤਾਗੇ ਆਚ ਨ ਲਾਗ। ”? 

- ਸਲੋ ਕਬ, ੪੭੧੨ (1366) 


ਹੋਰ ਰੂਪ: 
ਕੋਇਲਿਆਹ - 
“ਕਮਾਦੈ ਅਰੁ ਕਾਗਦੈ ਕੁੰਨੇ ਕੋਇਲਿਆਹ। ” 


- ਸਲੋ ਫਰ, ੪੯:੨ (1380) 
ਕੋਇਲੇ - 
“ਹਉਮੈ ਕਰੈ ਕਰਾਂਵੈ ਹਉਮੈ ਪਾਪ ਕੋਇਲੇ ਆਨਿ ਜਮਾਵੈਗੋ । ” 
- ਕਾਨ ੪, ਅਸ ੫, ੬:੧ (1311) 
(2) ਕੋਈ ਵੀ 





1257 


“ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ। ” 
- ਮਲਾ ਨਾਮ, ੨, ੨:੧ (1292) 
(1) ਕੋਈ ਇਕ, ਕੋਈ ਵੀ 
“ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨ ਕੋਈ। ”” 
- ਜਪੁ ੧, ੨੧੧੧੩ (4) 
“ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ। ” 
- ਗਉ ੪, ੪੯, ੪:੨ (167) 
ਹੋਰ ਰੂਪ: 
ਕੋਏ - 
“ਆਪੁ ਛਡਿ ਸਦਾ ਰਹੈ ਪਰਣੈ ਗੁਰ ਬਿਨੁ ਅਵਰੁ ਨ ਜਾਣੈ ਕੋਏ। ? 
- ਰਾਮ ੩, ਅਨੰ ੨੧:੪ (919) 


(2) ਵਿਰਲਾ, ਇਕ ਅੱਧਾ 
““ਦੁਹਹੂੰ ਤੇ ਰਹਤ ਭਗਤੁ ਹੈ ਕੋਈ ਵਿਰਲਾ ਜਾਣਾ। ” 


- ਸਿਰੀ ੫, ੯੬, ੧੨ (51) 
“ਤਤ ਸਮਦਰਸੀ ਸੰਤਹੁ ਕੋਈ ਕੋਟਿ ਮੰਧਾਹੀ। ? 
- ਸਿਰੀ ੫, ੯੬, ੨੨ (51) 
(3) ਬਹੁਤਿਆਂ ਵਿਚੋ” ਇਕ, ਭਾਵੇ' ਕਿਹੜਾ ਵੀ 
“ਸਭ ਏਕਾ ਜੋਤਿ ਜਾਣੈ ਜੇ ਕੋਈ। ”” 
- ਮਾਝ ੩, ਅਸ ੧੯, ੨੧ (120) 
“ਜਿਚਰੁ ਤੇਰੀ ਜੋਤਿ ਤਿਚਰੁ ਜੋਤੀ ਵਿਚਿ ਤੂੰ ਬੋਲਹਿ ਵਿਣੁ ਜੋਤੀ ਕੋਈ ਕਿਛੁ ਕਰਿਹੋ 
ਦਿਖਾ ਸਿਆਣੀਐ। ” 
- ਮਾਝ ੧, ਵਾਰ ੨ਸ, ੨, ੨੬ (138) 
“ਮੋ ਕਉ ਕੁਸਲੂ ਬਤਾਵਹੁ ਕੋਈ। ”” 
- ਗਉਂ ਕਬ, ੪੫, ੧":੧ (332) 


(1) ਕੋਹ, ਦੂਰੀ ਦਾ ਇਕ ਮਾਪ 
“ਪਾਂਚ ਕੋਸ ਪਰ ਚਰਾਵਤ ਚੀਤੁ ਸੁ ਬਛਰਾ ਰਾਖੀਅਲੇ। ” 
- ਰਾਮ ਨਾਮ, ੧, ੩੯੨ (972) 
ਹੋਰ ਰੂਪ: 
ਕੋਸਨ - 
“ਧਾਵਤੁ ਧਾਇ ਧਾਵਹਿ ਪ੍ਰੀਤਿ ਮਾਇਆ ਲਖ ਕੋਸਨ ਕਉ ਬਿਧਿ ਦੀਜੈ । ? 
- ਕਲਿ ੪, ਅਸ ੧, ੭:੨ (1324) 
ਕੋਸਰੋ - 
“ਏਕ ਕੋਸਰੋ ਸਿਧਿ ਕਰਤ ਲਾਲੁ ਤਬ ਚਤੁਰ ਪਾਤਰੋ ਆਇਓ। ” 
- ਸੋਰ ੫, ੬੧, ੧":੨ (624) 
ਦਾਸਾ <= 
“ਉਡੇ ਉਡਿ ਆਵੈ ਸੈ ਕੋਸਾ ਤਿਸੁ ਪਾਛੇ ਬਚਰੇ ਛਰਿਆ। ” 
ਰੱ. - ਗੂਜ ੫, ਸੋਦ ੫, ੩:੧ (10) 
(2) ਖਜ਼ਾਨਾ, ਕੋਸ਼ 





1258 


“ਕੋਟ ਨ ਓਟ ਨ ਕੋਸ ਨ ਛੋਟਾ ਕਰਤ ਬਿਕਾਰ ਦੋਊ ਕਰ ਝਾਰਹੁ । ” 
- ਸਮੁ ੫, ੫":੫ (1388) 


- ਆਸਾ ੧, ਵਾਰ ੪ਸ, ੧, ੧:੮ (464) 


- ਸਲੋ ਫਰ, ੨੦੨ (1378) 


ਕੋਇਲ, ਕਾਲੇ ਰੰਗ ਦੀ ਸੁਰੀਲੀ ਆਵਾਜ਼ ਵਾਲਾ ਇਕ ਪੰਛੀ 
“ਕੋਕਿਲ ਹੋਵਾਂ ਅੰਬਿ ਬਸਾ ਸਹਜਿ ਸਬਦ ਬੀਚਾਰੁ । ? 
- ਗਉ ੧, ੧੯, ੨:੧ (159) 
“ਬਾਜੇ ਬਜਹਿ ਮ੍ਦੰਗ ਅਨਾਹਦ ਕੋਕਿਲ ਰੀ ਰਾਮ ਨਾਮੁ ਬੋਲੈ ਮਧੁਰ ਬੈਨ ਅਤਿ 
ਸੁਹੀਆ। ? (ਭਾਵ ਜੁਬਾਨ, ਜਿਹਬਾ) 
- ਮਲਾ ੫, ੨੩, ੧੨ (1272) 


(1) ਕਰੋੜ, ਇਕ ਸੋ ਲਖ 
“ਲਾਖ ਕੋਟ ਖੁਸੀਆ ਰੰਗ ਰਾਂਵੈ ਜੋ ਗੁਰ ਲਾਗਾ ਪਾਈ ਜੀਉ। ” 
- ਮਾਝ ੫, ੨੩, ੧:੩ (101) 
(2) ਕਿਲ੍ਹੇ 
“ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ। ”? 
- ਸਿਰੀ ੧, ੯, ੨੨ (17) 
“ਕੰਚਨ ਕੇ ਕੋਟ ਦਤੁ ਕਰੀ ਬਹੁ ਹੈਵਰ ਗੈਵਰ ਦਾਨੁ । ? 
- ਸਿਰੀ ੧, ਅਸ ੧੪, ੪:੧(62) 
(“ਮਹਾਨ ਕੋਸ਼” ਇਥੇ ਅਰਥ 'ਕ੍ਰੋੜ” ਦੇ ਕਰਦਾ ਹੈ) 
ਹੋਰ ਰੂਪ: 
ਕੋਟੰ - 
“ਕਾਚ ਕੋਟੰ ਰਚੰਤਿ ਤੋਯੰ ਲੇਪਨੰ ਰਕਤ ਚਰਮਣਹ । ”” 
- ਸਾਰ ੫, ੪੧ (1354) 


ਕ੍ਰੋੜਹਾਂ 
“ਕੋਟ ਕੋਟੰਤਰ ਪਾਪਾ ਕੇਰੇ ਏਕ ਘੜੀ ਮਹਿ ਖੋਵੈ । ” 
- ਆਸਾ ੧, ਛੰਤ ੪, ੧:੪ (438) 
“ਕੋਟ ਕੋਟੰਤਰ ਕੇ ਪਾਪ ਜਲਿ ਜਾਹਿ। ? (ਭਾਵੇ ਜਨਮ ਜਨਮਾਂਤਰਾ ਦੇ) 
- ਬਸੰ ੩, ੧੨, ੧:੩ (1175) 


ਕ੍ਰੋੜਾਂ 
“ਜਨ ਨਾਨਕ ਕੋਟਨ ਮੈ ਕੋਊ ਭਜਨੁ ਰਾਮ ਕੋ ਪਾਂਵੈ। ” 
- ਗਉਂ ੯, ੩, ੨:੨ (219) 





1259 


ਕੋਟਵਰੀਆ -- ਕੋਤਵਾਲ, ਸ਼ਹਿਰ ਦਾ ਰਾਖਾ 
“ਵਿਚਿ ਮਨ ਕੋਟਵਰੀਆ। ” 
- ਸੂਹੀ ੫, ੪੪, ੧:੨ (746) 
---- ਕੋਤਵਾਲ ਭਾਵ ਜਮਦੂਤ/ਧਰਮਰਾਜ 
“ਜਿਸ ਕੀ ਅਟਕ ਤਿਸ ਤੇ ਛੁਟੀ ਤਉ ਕਹਾ ਕਰੈ ਕੋਟਵਾਰ। ? 
- ਮਾਰੂ ੫, ੧੪, ੨:੨ (1002) 


ਲੁ ---- ਕੋਤਵਾਲ, ਅਮਨ ਕਾਨਨ ਦਾ ਜੁੰਮੇਵਾਰ ਅਧਿਕਾਰੀ 
“ਜਾਂ ਚੈ ਘਰਿ ਲਛਿਮੀ ਕੁਆਰੀ ਚੰਦੁ ਸੂਰਜੁ ਦੀਵੜੇ ਕਉਤਕੁ ਕਾਲੁ ਬਪੁੜਾ ਕੋਟਵਾਲੁ 
ਸੁ ਕਰਾ ਸਿਰੀ। ” 
- ਮਲਾ ਨਾਮ, ੧, ੧:੩ (1292) 


< 


ਕ੍ੰੜਾਂ 
“ਜੋ ਸਿਮਰੈ ਤਿਸ ਕੀ ਗਤਿ ਹੋਵੈ ਉਧਰਹਿ ਸਗਲੇ ਕੋਟਾ। ” (ਭਾਵ ਸਾਰੇ ਹੀ) 
- ਸੋਰ ੫, ੮੦, ੧":੨ (628) 


< 


ਕਰੋੜਾਂ 
“ਖਿਨ ਖੋਵੈ ਪਾਪ ਕੋਟਾਨ। ” 


- ਪ੍ਰਭਾ 8, ੭, ੨੪੨ (1337) 


- ਜਪੁ ੧, ੩:੧੦ (2) 


- ਮਾਝ ੧, ਵਾਰ ੧੮:੩ (146) 


<_ ੪ 


ਕਰੋੜਾਂ 
“ਕਈ ਕੋਟਿਕ ਜਗ ਫਲਾ ਸੁਣਿ ਗਾਵਨਹਾਰੇ ਰਾਮ। ”? 
- ਬਿਹਾ ੫, ੬, ੪੧ (546) 


<_ ੪ 


ਕਰੋੜਾਂ 
“ਕਥਿ ਕਥਿ ਕਥੀ ਕੋਟੀ ਕੋਟਿ ਕੋਟਿ। ? 
- ਜਪੁ ੧, ੩:੧੦ (2) 
“ਬਿਨੁ ਸਤਿਗੁਰ ਹਰਿ ਨਾਮੁ ਨ ਲਭਈ ਲਖ ਕੋਟੀ ਕਰਮ ਕਮਾਉ। ” 
- ਸਿਰੀ ੪, ੬੭, ੨੩ (40) 


- ਗਉਂ ੪, ਵਾਰ ੧੫:੧ (309) 


“ਕਾਜਰ ਕੋਠ ਮਹਿ ਭਈ ਨ ਕਾਰੀ ਨਿਰਮਲ ਬਰਨੁ ਬਨਿਓ ਰੀ। ”” 
- ਆਸਾ ੫. ੫੧, ੩੧ (384) 





1260 


“ਅਨਿਕ ਕੋਠਰੀ ਬਹੁਤੁ ਭਾਤਿ ਕਰੀਆ ਆਪਿ ਹੋਆ ਰਖਵਾਰਾ। ”? 
- ਗਉਂ ੫, ੧੨੬", ੪:੧ (206) 
ਹੋਰ ਰੂਪ: 
ਕੋਠਰੀਆ - 
“ਨਿਰਗੁਨ ਹਰੀਆ ਸਰਗੁਨ ਧਰੀਆ ਅਨਿਕ ਕੋਠਰੀਆ ਭਿੰਨ ਭਿੰਨ ਭਿੰਨ ਭਿਨ 
ਕਰੀਆ। ” (ਸਰੀਰਕ ਕੋਠੜੀਆ) 
- ਸੂਹੀ ੫, ੪੪, ੧:੧, (746) 
ਕੋਠਰੇ - 
“ਕੋਠਰੇ ਮਹਿ ਕੋਠਰੀ ਪਰਮ ਕੋਠੀ ਬੀਚਾਰਿ। ” (ਸਰੀਰ ਰੂਪ ਕੋਠੜੀ ਅੰਦਰ ਹਿਰਦੇ 
ਰੂਪੀ ਕੋਠੀ ਹੈ) 
- ਰਾਮ ਕਬ, ੪, ੪੧ (970) 
ਕੋਠੜੀ - 
“ਹਾਟ ਪਟਣ ਗੜ ਕੋਠੜੀ ਸਚੁ ਸਉਦਾ ਵਾਪਾਰ। ”” 
- ਸਿਰੀ ੧, ਅਸ ੭, ੨੩ (57) 
ਕੋਠੜੀ, ਵੇਖੋ “ਕੋਠ” 
“ਗੁਰੁ ਕੁੰਜੀ ਪਾਹੂ ਨਿਵਲੁ ਮਨੁ ਕੋਠਾ ਤਨੁ ਛਤਿ। ” 

- ਸਾਰ ੪, ਵਾਰ ੧ਸ, ੨, ੧੧ (1237) 
ਕੁਠਾਲੀ, ਮਿੱਟੀ ਦੀ ਉਹ ਕੁੱਜੀ ਜਿਸ ਵਿਚ ਸੁਨਿਆਰ “ਸੋਨ” ਢਾਲ ਕੇ ਸੁਧ ਕਰਦਾ 
ਹੈ। 

“ਜਿਉ ਕਨਿਕੋ ਕੋਠਾਰੀ ਚੜਿਓ ਕਬਰੋ ਹੋਤ ਫਿਰੋ । ? 
- ਸਾਰ ੫, ੩, ੨:੧ (1203) 


“ਕਿਆ ਸੁਲਤਾਨੁ ਸਲਾਮ ਵਿਹੂਣਾ ਅੰਧੀ ਕੋਠੀ ਤੇਰਾ ਨਾਮੁ ਨਾਹੀ। ” (ਭਾਵ 
“ਹਿਰਦਾ ”, “ਮਨ ”) 


- ਆਸਾ ੧, ੧੯, ੧੨ (354) 
“ਕਬੀਰ ਕੋਠੀ ਕਾਠ ਕੀ ਦਹ ਦਿਸਿ ਲਾਗੀ ਆਗਿ। ” (ਸੰਸਾਰ ਰੂਪੀ ਕੋਠੜੀ) 
- ਸਲੋ ਕਬ, ੧੭੨੧ (1373) 


- ਆਸਾ ੧, ਵਾਰ ੧੭੨ (472) 
“ਪ੍ਰਹਲਾਦੁ ਕੋਠੇ ਵਿਚ ਰਾਖਿਆ ਬਾਰਿ ਦੀਆ ਤਾਲਾ। ” (ਬੰਦ ਕਮਰੇ) 
- ਭੈਰ ੩, ਅਸ ੧, ੭:੧ (1154) 
(1) ਕੌਤਕ, ਤਮਾਸ਼ੇ 
“ਤਿਥੈ ਨਾਦ ਬਿਨੋਦ ਕੋਡ ਅਨੰਦੁ । ? 
- ਜਪੁ ੧, ੩੬੨ (7) 
(“ਮਹਾਨਕੋਸ਼” ਇਥੇ ਅਰਥ 'ਕ੍ਰੋੜਾਂ” ਕਰਦਾ ਹੈ) 





1261 


(2) ਕ੍ਰੋੜਾਂ 
“ਕਉਤਕ ਕੋਡ ਤਮਾਸਿਆ ਚਿਤਿ ਨ ਆਵਸੁ ਨਾਉ। ?” 
- ਜੈਤ ੫, ਵਾਰ ੯ਸ, ੫, ੨੧ (707) 


“ਕਬੀਰ ਰਾਮ ਰਤਨੁ ਮੁਖੁ ਕੋਥਰੀ ਪਾਰਖ ਆਗੈ ਖੋਲਿ। ” 

- ਸਲੋ ਕਬ, ੨੨੫:੧ (1376) 
ਕ੍ਰੋਧਾ, ਇਕ ਅਨਾਜ ਜਿਸ ਦੇ ਆਟੇ ਦੀ ਰੋਟੀ ਗਰੀਬ ਲੋਕ ਖਾਂਦੇ ਹਨ 
“ਫਾਟੇ ਨਾਕਨ ਟੂਟੇ ਕਾਧਨ ਕੋਦਉ ਕੋ ਭੁਸੁ ਖਈ ਹੈ। ” 

- ਗੂਜ ਕਬ, ੧, ੧":੨ (524) 
ਇਕ ਅਨਾਜ, ਵੇਖੋ “ਕੋਦਉ” 
“ਗਹਿਲਾ ਲੋਕੁ ਨ ਜਾਣਦਾ ਹੰਸੁ ਨ ਕੋਧ੍ਾ ਖਾਇ। ”? 

- ਸਲੋ ਫਰ, ੬੫੨ (1381) 


“ਹੰਸੁ ਉਡਰਿ ਕੋਧ੍ੈ ਪਇਆ ਲੋਕੁ ਵਿਡਾਰਣਿ ਜਾਇ। ”? 


- ਸਲੋ ਫਰ, ੬੫੧ (1381) 


“ਕੋਨੇ ਬੈਠੇ ਖਾਈਐ ਪਰਗਟ ਹੋਇ ਨਿਦਾਨਿ। ”” 
- ਸਲੋ ਕਬ, ੧੭੨ (1365) 


“ਅਨਿਤ ਬਿਉਹਾਰ ਅਚਾਰ ਬਿਧਿ ਹੀਨਤ ਮਮ ਮਦ ਮਾਤ ਕੋਪ ਜਰੀਆ। ” 
- ਕਾਨ ੫, ੩੦, ੨੧ (1303) 
ਹੋਰ ਰੂਪ: 
ਕੋਪਿਓ - 
“ਕਾਢਿ ਖੜਗੁ ਕਾਲੁ ਭੈ ਕੋਪਿਓ ਮੋਹਿ ਬਤਾਉ ਜੁ ਤੁਹਿ ਰਾਂਖੈ । ”” 
- ਭੈਰ ਨਾਮ, ੯, ੪:੧ (1165) 
<<== ਗੁੱਸੇ ਹੋਏ ਹਨ 
“ਆਲਾਵੰਤੀ ਇਹੁ ਭੂਮ੍‌ ਜੋ ਹੈ ਮੁਝ ਉਪਰਿ ਸਭ ਕੋਪਿਲਾ। ” 
- ਮਲਾ ਨਾਮ, ੨, ੧੧ (1292) 


“ਹੰਸੁ ਹੇਤੁ ਲੋਭੁ ਕੋਪੁ ਚਾਰੇ ਨਦੀਆ ਆਗਿ। ” 
- ਮਾਝ ੧, ਵਾਰ ੨੦ਸ, ੧, ੨੫ (147) 
(ਅ. ਕੌਮ) ਜਾਤੀ, ਧਾੜ 
“ਵਡੀ ਕੋਮ ਵਸਿ ਭਾਗਹਿ ਨਾਹੀ ਮੁਹਕਮ ਫਉਜ ਹਠਲੀ ਰੇ। ”” 
- ਆਸਾ ੫, ੧੩੨, ੨੧ (404) 





1262 


“ਠਾਕੁਰ ਮਹਿ ਠਕੁਰਾਈ ਤੇਰੀ ਕੋਮਨ ਸਿਰਿ ਕੋਮਾ। ? (ਕੌਮਾਂ ਵਿਚੋਂ) 

- ਗੂਜ ੫, ਅਸ ੧, ੧:੨ (507) 
(1) ਕਠੋਰਤਾ ਰਹਿਤ, ਮਧੁਰ 
“ਕੋਮਲ ਬਾਣੀ ਸਭ ਕਉ ਸੰਤੋਖੈ । ” 

- ਗਉ ੫. ਥਿਤੀ ੧੨:੫ (299) 
(2) ਸੂਖਮ, ਨਾਜ਼ਕ 
“ਤਨੁ ਧਨੁ ਥਾਪਿ ਕੀਓ ਸਭੁ ਅਪਨਾ ਕੋਮਲ ਬੰਧਨ ਬਾਂਧਿਆ। ” 

- ਆਸਾ ੫. ੫੦, ੩੧ (383) 
ਕੌਮ, ਜਾਤੀ, ਵੇਖੋ “ਕੋਮ” 
“ਠਾਕੁਰ ਮਹਿ ਠਕੁਰਾਈ ਤੇਰੀ ਕੋਮਨ ਸਿਰਿ ਕੋਮਾ। ? 

- ਗੂਜ ੫, ਅਸ ੧, ੧:੨ (507) 


“ਢੂਢੇਦੀਏ ਸੁਹਾਗ ਕੂ ਤਉ ਤਨਿ ਕਾਈ ਕੋਰ। ” 
- ਸਲੋ ਫਰ ੧੧੪:੧ (1384) 


ਦਮ €੭ ਆਣ 


ਕੋੜਕੂੰ, ਉਹ ਦਾਣਾ ਜੋ ਗਲੇ ਨਾ 
“ਪੰਡਿਤੁ ਆਖਾਏ ਬਹੁਤੀ ਰਾਹੀ ਕੋਰੜ ਮੋਠ ਜਿਨੇਹਾ। ” 


- ਰਾਮ ੫, ਵਾਰ 2੭ਸ, ੫, ੨੧ (960) 


“ਮਨਮੁਖਿ ਮੁਗਧੁ ਨਰੁ ਕੋਰਾ ਹੋਇ। ” (ਗਿਆਨ ਤੋ) 
- ਸੂਹੀ ੪, ੬, ੩:੧ (732) 
ਕ੍ਰੋੜ 
“ਸਿਧ ਸਾਧਿਕ ਤੇਤੀਸ ਕੋਰਿ ਤਿਰੁ ਕੀਮ ਨ ਪਰੀਐ। ” 
- ਸਮੁ ੫, ੮੩੨ (1386) 


(1) ਜੁਲਾਹਾ 
“ਕੋਰੀ ਕੋ ਕਾਹੂ ਮਰਮੁ ਨ ਜਾਨਾਂ। ” 
- ਆਸਾ ਕਬ, ੩੬, ੧":੧ (484) 
(2) ਅਣਭਿਜ, ਨਵੀਂ, ਜੇ ਅਜੇ ਵਰਤੀ ਨ ਗਈ ਹੋਵੇ 
“ਨਿਤ ਉਠਿ ਕੋਰੀ ਗਾਗਰਿ ਆਨੈ । ? 
- ਬਿਲਾ ਕਬ, ੪, ੧:੧ (856) 
ਹੋਰ ਰੂਪ: 
ਕੋਰੈ - 
“ਸਹਸ ਸਿਆਣਪ ਕਰਿ ਰਹੇ ਮਨਿ ਕੋਰੈ ਰੰਗੁ ਨ ਹੋਇ। ” (ਜਿਸ ਦੀ ਪਾਨ ਉਤਰੀ 
ਹੋਵੈ) 
- ਸਿਰੀ ੪, ੬੫, ੩੨ (40) 





1263 


(1) ਅਣਵਰਤਿਆ ਕਪੜਾ ਜਿਸ ਦੀ ਪਾਨ ਨਾ ਲੱਥੀ ਹੋਵੇ, ਵੇਖੋ ਕੋਰੀ (2) 
(2) ਕਰੋੜਾਂ 
“ਲਾਖ ਲਾਖ ਲਾਖ ਕਈ ਕੋਰੈ ਕੋ ਹੈ ਐਸੋ ਬੀਚਾਰੈ । ” 
- ਕਾਨ ੫, ੨੦, ੧੨ (1302) 


“ਪਾਵ ਮਿਲਾਵੇ ਕੋਲਿ ਕਵਲ ਜਿਵੈ ਬਿਗਸਾਵਦੋ। ? (ਪੈਰ ਛੁਹਾ ਦੇਵੇ) 


- ਮਾਰੂ ੫, ਵਾਰ ੧੩ਸ, ੫, ੧:੨ (1098) 


“ਹਰਿ ਹਰਿ ਰੂਪੁ ਸਭ ਜੋਤਿ ਸਬਾਈ ਹਰਿ ਨਿਕਟਿ ਵਸੈ ਹਰਿ ਕੋਲੀ। ” (ਨੇੜੇ, ਕੋਲ) 
- ਗਉਂ ੪, ੫੩, ੨੨ (169) 


- ਆਸਾ ੧, ਵਾਰ ਪਸ, ੧, ੨:੧੫ (465) 


“ਤੀਨਿ ਦੇਵ ਅਰੁ ਕੋੜਿ ਤੇਤੀਸਾ ਤਿਨ ਕੀ ਹੈਰਤਿ ਕਛੁ ਨ ਰਹੀ। ”” 
- ਗੂਜ ੫, ੧੪, ੧:੨ (498) 


ਹੋਰ ਰੂਪ: 


ਕੋੜੀ - 
“ਨਾਨਕ ਕੋੜੀ ਨਰਕ ਬਰਾਬਰੇ ਉਜੜੁ ਸੋਈ ਥਾਉ। ” (ਕ੍ਰੋੜਾਂ ਨਰਕਾਂ ਦੇ ਬਰਾਬਰ ਹੈ) 
- ਜੈਤ ੫, ਵਾਰ ੯ਸ, ੫, ੨੨ (707) 


“ਫਿਟਕ ਫਿਟਕਾ ਕੋੜੁ ਬਦੀਆ ਸਦਾ ਸਦਾ ਅਭਿਮਾਨ। ” (ਬਦੀਆਂ ਦਾ ਕੋਹੜ) 
- ਸਲੋ ੩, ੪੧੨ (1413) 


ਕੁਸ਼ਟ ਰੋਗੀ, ਕੋਹੜੇ 
“ਜੋ ਬਿਨੁ ਸਤਿਗੁਰ ਸੇਵੇ ਖਾਦੇ ਪੈਨਦੇ ਸੇ ਮੁਏ ਮਰਿ ਜੰਮੇ ਕੋੜ੍ਹੇ । 

- ਗਉਂ ੪, ਵਾਰ ੧੧:੪ (306) 
(1) ਕਉ, ਨੰ 
“ਜਿਨ ਕੌ ਸਾਧੂ ਭੇਟੀਐ ਸੋ ਦਰਗਹ ਹੋਇ ਖਲਾਸੁ । ”” 

- ਮਾਝ ੫. ਬਾਰਾ ੫:੬ (134) 
(2) ਦਾ 
“ਅੰਤਰਿ ਰਤਨ ਪਦਾਰਥ ਹਿਤ ਕੌ ਦੁਰੈ ਨ ਲਾਲ ਪਿਆਰੀ। ” 

- ਸਾਰ ੧, ੩, ੪:੧ (1198) 
“ਤਿਨ ਕੌ ਅਵਤਾਰੁ ਭਯਊ ਕਲਿ ਭਿੰਤਰਿ ਜਸੁ ਜਗੜੂ ਪਰਿ ਛਾਇਯਉ। ” (ਤਿੰਨਾਂ 
ਦਾ) 

- ਸਵ ੪, ਬਲ ੩:੩ (1405) 





1264 


(3) ਲਈ, ਵਾਸਤੇ 
“ਉਦਮੁ ਕਰਉ ਦਰਸਨੁ ਪੇਖਨ ਕੌ ਕਰਮਿ ਪਰਾਪਤਿ ਹੋਇ। ” (ਨੰ, ਲਈ) 

- ਸਾਰ ੫, ੯੭, ੧੧੨ (1223) 
“ਜਾ ਕੌ ਜੋਗੀ ਜਤੀ ਸਿਧ ਸਾਧਿਕ ਅਨੇਕ ਤਪ ਜਟਾ ਜੂਟ ਭੇਖ ਕੀਏ ਫਿਰਤ ਉਦਾਸ 
ਕਉ। ” (ਲਈ) 


- ਸਵ ੪, ਮਬੁ ੫:੩ (1404) 


“ਕੇਤੀ ਦਾਤਿ ਜਾਣੈ ਕੌਣੁ ਕੂਤੁ । ” 
- ਜਪੁ ੧, ੧੬:੧੯ (3) 


“ਇਆ ਮੰਦਰ ਮਹਿ ਕੌਨ ਬਸਾਈ। ”” 


- ਗੋਂਡ ਕਬ, ੫, ੧":੧ (871) 


“ਕਰਤ ਰਹੇ ਕਰ ਤਗੂ ਕਰੁਣਾਮੈ ਅੰਤਰਜਾਮੀ ਗ੍ਰਿਨ। ” 
- ਕਾਨ ੫. ੨੧; ੨੨੧ (1302) 


“ਮਨ ਬਚ ਕ੍ਰਮ ਗੋਵਿੰਦ ਅਧਾਰੁ । ? 
- ਗਉਂ ੫, ੧੫੫, ੩:੧ (197) 


ਹੋਰ ਰੂਪ: 


ਕੰਮ - 
“ਸਿਰੀ ਗੁਰੂ ਸਾਹਿਬੁ ਸਭ ਊਪਰਿ ਮਨ ਬਚ ਕ੍ਰੰਮ ਸੇਵੀਐ ਸਚਾ। ” 


- ਸਵ ੪, ਗਯੰ ੫:੨ (1402) 


ਕਰਮਹੀਨ ---- ਚੰਗੇ ਕੰਮਾਂ (ਅਮਲਾਂ/ਕਰਨੀ) ਤੋ" ਵਿਹੂਨਾ 
“ਜਪਹੀਨ ਤਪਹੀਨ ਕੁਲਹੀਨ ਕ੍ਰਮਹੀਨ ਨਾਮੇ ਕੇ ਸੁਆਮੀ ਤੇਊ ਤਰੇ । ”” 
- ਗਉਂ ਨਾਮ, ੧, ੨੪੨ (345) 


-<<> ਕਰਮ ਕਾਂਡਾਂ ਵਿਚ ਮਸਤ, ਕਰਮ ਕਾਂਡਾਂ ਵਿਚ ਰੁਝਾ ਹੋਇਆ 
“ਕੋਈ ਹੋਆ ਕ੍ਰਮਰਤੁ ਕੋਈ ਤੀਰਥ ਨਾਇਆ। ” 
- ਧਨਾ ੫, ੫੭, ੧੧ (684) 


“ਮਨ ਬਚ ਕਰਮਿ ਰਾਮ ਨਾਮੁ ਚਿਤਾਰੀ। ”” 
- ਰਾਮ ੫, ੮, ੧":੧ (916) 


€) 


ਕੰਮ, ਕਰਮ 
“ਹਰਿ ਬਿਨੁ ਅਵਰ ਕ੍ਰਿਆ ਬਿਰਥੇ । ” 

- ਗਉਂ ੫. ੧੬੪”, ੧":੧ (216) 
“ਸਗਲ ਕ੍ਰਿਆ ਮਹਿ ਉਤਮ ਕਿਰਿਆ। ”” 





6 


1265 


- ਗਉ ੫. ਸੁਖ ੩, ੮:੩ (266) 
“ਕ੍ਰਿਆ ਵਿਸੇਖ ਪੂਜਾ ਕਰੇਇ। ” 
- ਬਸੰ ੩, ੪, ੩੨ (1169) 


1. ਵਿਸ਼ਨ ਦੇ ਅਠਵੇ' ਅਵਤਾਰ ਜੋ ਭੋਜਵੰਸ਼ੀ ਦੇਵਕ ਦੀ ਪੁੱਤਰੀ ਦੇਵਕੀ ਦੇ ਉਦਰ ਤੋ” 
ਯਾਦਵੰਸ਼ੀ ਵਾਸਦੇਵ ਦੇ ਗ੍ਰਹਿ ਵਿਖੇ ਮਥਰਾ ਦੀ ਜੇਲ ਵਿਚ ਜਨਮੇ ਜਿਥੇ _ਇੰਨ੍ਹਾਂ ਦੇ 
ਮਾਪਿਆਂ ਨੰ ਇੰਨਾਂ ਦੇ ਮਾਮੇ ਕੰਸ ਨੇ ਇਸ ਡਰ ਕਰਕੇ ਕੈਦ ਕਰਵਾ ਦਿਤਾ ਸੀ ਕਿ ਇਕ 
ਭਵਿਸ਼ਬਾਣੀ ਅਨੁਸਾਰ ਦੇਵਕੀ ਦੇ ਉਦਰ ਤੋ ਜਨਮੇ ਬੇਟੇ ਨੇ ਹੀ ਉਸ ਦਾ ਨਾਸ਼ ਕਰਨਾ 
ਹੈ। ਮਹਾਂਭਾਰਤ ਦੇ ਯੁੱਧ ਵਿਚ ਆਪ ਨੇ ਪਾਂਡਵਾਂ ਦਾ ਸਾਥ ਦਿੱਤਾ। ਅਰਜਨ ਨੰ ਧਰਮ- 
ਯੁੱਧ ਲਈ ਪ੍ਰੇਰਨਾ ਤੇ ਸਾਹਸ ਦਿਤਾ ਤੇ “ਗੀਤਾ” ਦਾ ਉਚਾਰਨ ਕੀਤਾ। 
“ਬਿੰਦੁਾਬਨ ਮਨ ਹਰਨ ਮਨੋਹਰ ਕ੍ਰਿਸ਼ਨ ਚਰਾਵਤ ਗਾਊ ਰੇ। ” 

- ਗਉ ਕਬ, ੬੬, ੨:੧ (338) 
“ਸੋਵੰਨ ਢਾਲਾ ਕ੍ਰਿਸ਼ਨ ਮਾਲਾ ਜਪਹੁ ਤੁਸੀ ਸਹੇਲੀਹੋ। ” (ਕ੍ਰਿਸ਼ਨ ਵਰਗੀ ਗੋਡਿਆਂ 
ਤੀਕ ਮਾਲਾ) 

- ਵਡ ੧, ਛੰਤ ੨, ੭:੪ (567) 


(2) ਭਾਵ, ਹਰੀ, ਪ੍ਰਭੂ 
“ਗੁਰਮੁਖਿ ਸੰਗੀ ਕ੍ਰਿਸਨ ਮੁਰਾਰੇ । ? 


- ਮਾਝ ੫, ੧੩, ੨:੨ (98) 
- ਆਸਾ ੧, ਅਸ ੪, ੫:੪ (413) 
ਹੋਰ ਰੂਪ: 
ਕ੍ਰਿਸਨ - 
“ਏਕ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤਾ ਆਤਮਾ। ” 
- ਆਸਾ ੧, ਵਾਰ ੧੨ਸ, ੨. ੪:੧ (469) 
(ਸੰ.) ਕਾਲਾ, ਕਾਲੇ ਦਿਲ ਵਾਲਾ, ਵੱਢੀਖੋਰ 
“ਕਲਿ ਕਲਵਾਲੀ ਸਰਾ ਨਿਬੇੜੀ ਕਾਜੀ ਕ੍ਰਿਸਨਾ ਹੋਆ। ” 
- ਰਾਮ ੧, ਅਸ ੧, ੫੧ (903) 
ਸੀ ਕ੍ਰਿਸਨ ਜੀ ਨੇ, ਵੇਖੋ ਕ੍ਰਿਸਨ (1) 
“ਗੁਰਮਤਿ ਕ੍ਰਿਸਨਿ ਗੋਵਰਧਨ ਧਾਰੇ । ” 
- ਮਾਰੂ ੧, ਸੋਲਾ ੨੦, ੧੦:੧ (1041) 
ਹੋਰ ਰੂਪ: 
ਕ੍ਰਿਸਨੁ - 
““ਕ੍ਰਿਸਨੁ ਬਲਭਦੁਜ ਗੁਰ ਪਗ ਲਗਿ ਧਿਆਵੈ। ” 
- ਗਉ ੪, ੪੩, ੪:੨ (165) 


ਕ੍ਰਿਸਾਨਵਾ --- ਖੇਤੀ ਕਰਨ ਵਾਲੇ, ਕਿਸਾਨ 


“ਪੰਚ ਕ੍ਰਿਸਾਨਵਾ ਭਾਗਿ ਗਏ ਲੈ ਬਾਧਿਓ ਜੀਉ ਦਰਬਾਰੀ। ” (ਭਾਵ ਹੈ ਕਾਮ, ਕ੍ਰੋਧ, 
ਲੋਭ ਮੋਹ ਅਹੰਕਾਰ) 
- ਮਾਰੂ ਕਬ, ੭, ੨:੨ (1104) 





1266 


ਕ੍ਰਿਸਾਨਿ ---- ਕਿਸਾਨ ਦੇ 
“ਕਿਲਬਿਖ ਪਾਪ ਨਾਮ ਹਰਿ ਕਾਟੇ ਜਿਵ ਖੇਤ ਕ੍ਰਿਸਾਨਿ ਲੂਨੇ। ” 
- ਨਟ ੪, ੫, ੧੨ (976) 


“ਸੁਆਨ ਸਤ ਅਜਾਤੁ ਸਭ ਤੇ ਕ੍ਰਿਸ ਲਾਵੈ ਹੇਤੁ । ” 
- ਕੇਦਾ ਰਵਿ, ੧, ੨:੧ (1124) 
ਹੋਰ ਰੂਪ:: 
“ਏਕ ਕ੍ਰਿਸ੍ਹੰ ਤ ਸਬਰ ਦੇਵਾ ਦੇਵ ਦੇਵਾ ਤ ਆਤਮਹ। ”” 
- ਸਸ ੧, ੪:੧ (1353) 


- ਮਾਰੂ ੫, ਸੋਲਾ ੧੧, ੨:੧ (1082) 


“ਕ੍ਿਸ੍ਹਾ ਤੇ ਜਾਨਊ ਹਰਿ ਹਰਿ ਨਾਚੰਤੀ ਨਾਚਨਾ। ” (ਆਕ੍ਸ਼ਤ, ਪ੍ਰੇਰਿਤ ਕਰਨ ਵਾਲਾ 
ਹਰੀ)। 

- ਧਨਾ ਨਾਮ, ੪, ੧:੩ (693) 
ਨਾਸ ਕਰ ਦਿਆਂ/ਪੁੱਟ ਸੁੱਟਾਂ, ਵੇਖੋ “ਕਿਰਖਾ ? 
“ਹਰਿ ਨਾਮੁ ਸਲਾਹੀ ਰੰਗ ਸਿਉ ਸਭਿ ਕਿਲਵਿਖ ਕ੍ਰਿਖਾ। ? 

- ਸੋਰ ੪, ਵਾਰ ੧੯:੪ (650) 


“ਜਿਨ ਕਉ ਤੁਮ ਹਰਿ ਰਾਖਹੁ ਸੁਆਮੀ ਸਭ ਤਿਨ ਕੇ ਪਾਪ ਕ੍ਰਿਖੇ। ” (ਖਿਚ ਦਿਤੇ, 
ਪੁਟ ਸੁਟੇ) 
- ਨਟ ੪, ੩, ੪:੧ (976) 


(1) ਸੰ.) ਕੀਤਾ ਹੋਇਆ ਵੇਖੋ ਕਿਰਤ (4) 
““ਪੂਰਬਲੋ ਕ੍ਰਿਤ ਕਰਮੁ ਨ ਮਿਟੈ ਰੀ ਘਰ ਗੇਹਣਿ ਤਾ ਚੇ ਮੋਹਿ ਜਾਪੀਅਲੇ ਰਾਮ ਚੇ 
ਨਾਮ। ” 
- ਧਨਾ ਤ੍ਰਿਲੋ: ੧੬:੧ (695) 
(2) ਬਣੀ ਹੋਈ 
“ਸੁਰਸਰੀ ਸਲਲ ਕ੍ਰਿਤ ਬਾਰੁਨੀ ਰੇ ਸੰਤ ਜਨ ਕਰਤ ਨਹੀ ਪਾਨੰ। ” 
- ਮਲਾ ਰਵਿ ੧, ੧:੧ (1293) 


ਕਰ 
“ਇਛਸਿ ਜਮਾਦਿ ਪਰਾ ਭਯੰ ਜਸੁ ਸੂਸਤਿ ਸੁਕ੍ਰਿਤ ਕ੍ਰਿਤੰ। ” 
- ਗੂਜ ਜੈਦੇ, ੧, ੨੧ (526) 


--- ਸਫਲ, ਫਲੀਭੂਤ, ਵੇਖੋ ਕਿਰਤਾਰਥ 





1267 


- ਪ੍ਰਭਾ ੧, ਅਸ ੬, ੫:੨ (1345) 


ਕ੍ਰਿਤਾਰਥੁ - 
“ਆਨਦ ਸੂਖ ਭੇਟਤ ਹਰਿ ਨਾਨਕ ਜਨਮੁ ਕ੍ਰਿਤਾਰਥੁ ਸਫਲੁ ਸਵੇਰਾ। ” (ਮਨੋਰਥ 
ਪੁਰਾ ਹੋ ਜਾਣਾ) 
ਲੁ - ਗਉ ੫, ੧੨੧", ੨੨੨ (204) 
<< (ਸੰ.) ਕਰਨ ਵਾਲੇ ਕੰਮ, ਉਚਿਤ ਕੰਮ 
- ਸਸ ੫, ੮੧ (1354) 

ਕ੍ਰਿਪਾ, ਦਇਆ 
“ਗੋਬਿੰਦ ਜੀਉ ਸਤਸੰਗਤਿ ਮੇਲਿ ਕਰਿ ਕ੍ਰਿਪਛੇ । ”” 

- ਬਸੰ ੪, ੪, ੧":੧ (1178) 


“ਜਨੁ ਨਾਨਕੁ ਹਰਿ ਹਰਿ ਹਰਿ ਹਰਿ ਬਾਂਛੈ ਹਰਿ ਦੇਵਹੁ ਕਰਿ ਕ੍ਰਿਪਣੇ। ”” 
- ਨਟ, ੪, ੬, ੪੧੨ (977) 


(ਸੰ.) ਕੰਜੂਸ 
ਨ ਧਾਇ ਕ੍ਰਿਪਨ ਸੁਮੁ ਕੀਨੋ ਇਕਤੁ ਕਰੀ ਹੈ ਮਾਇਆ। ”? 


- ਟੋਡੀ ੫, ੪, ੧:੧ (712) 


“ਸਤਿਗੁਰ ਬਚਨ ਸੁਖਾਨੇ ਹੀਅਰੈ ਹਰਿ ਧਾਰੀ ਹਰਿ ਪੁਭ ਕ੍ਰਿਪਫਾ। ” 
- ਪ੍ਰਭਾ ੪, ੫, ੧੩੨ (1336) 


“ਜਿਸ ਨੋ ਕ੍ਰਿਪਾ ਕਰਹਿ ਤਿਨਿ ਨਾਮ ਰਤਨੁ ਪਾਇਆ। ”? 


- ਆਸਾ ੪, ਸੋਪੁ ੨, ੧੨ (11) 


“ਕ੍ਰਿਪਾ-ਸਿੰਧੁ ਕਰੁਣਾ ਪ੍ਰਭ ਧਾਰਹੁ ਹਰਿ ਪ੍ਰੇਮ ਭਗਤਿ ਕੋ ਨੇਹ। ” 
- ਜੈਤ ੫, ੧੦, ੧%":੨ (702) 
ਕ੍ਰਿਪਾਨਿ ---- ਕ੍ਰਿਪਾ/ਮਿਹਰ ਸਦਕਾ 
“ਤਉ ਮਿਲੀਐ ਗੁਰ ਕ੍ਰਿਪਾਨਿ ਮੇਰੇ ਮਨਾ। ” 
- ਆਸਾ ੫, ੧੫੮, ੧”:੫ (409) 
ਕ੍ਰਿਪਾਨਿਧਾਨ - ਕ੍ਰਿਪਾ ਦਾ ਖਜਾਨਾ 
“ਜੇ ਤੂ ਤੁਠਾ ਕ੍ਰਿਪਾਨਿਧਾਨ ਨਾ ਦੂਜਾ ਵੇਖਾਲਿ। ” 
- ਸੂਹੀ ੫, ਅਸ ੪, ੩੨੧ (761) 


ਕ੍ਰਿਪਾਨਿਧਿ -- ਕ੍ਰਿਪਾ ਦਾ ਭੰਡਾਰ/ਖਜਾਨਾ 





1268 


“ਜਾ ਕਉ ਭਏ ਕ੍ਰਿਪਾਲ ਕ੍ਰਿਪਾ ਨਿਧਿ। ” 
- ਗਉਂ ੫, ਅਸ ੫, ੮:੧ (238) 
ਹੋਰ ਰੂਪ: 
ਕ੍ਰਿਪਾਨਿਧੇ - 
“ਓਟ ਗਹੀ ਗੋਪਾਲ ਦਇਆਲ ਕ੍ਰਿਪਾਨਿਧੇ। ”” 
- ਆਸਾ ੫. ਛੰਤ ੬, ੩:੧ (456) 


“ਪ੍ਰਭੂ ਦਇਆਰ ਕ੍ਰਿਪਾਰ ਕ੍ਰਿਪਾਨਿਧਿ ਜਨ ਨਾਨਕ ਸੰਤ ਰੇਨਾਈ। ” 
- ਕਾਨ ੫, ੪੭, ੨੨ (1307) 

ਹੋਰ ਰੂਪ: 
ਕ੍ਰਿਪਾਰਾ - 
“ਕਰਿ ਦਇਆ ਮਇਆ ਦਇਆਲ ਸੁਆਮੀ ਹੋਹੁ ਦੀਨ ਕ੍ਰਿਪਾਰਾ। ? 

- ਗਉ ੫, ਛੰਤ ੨, ੧੫ (248) 

ਕ੍ਰਿਪਾਲ ---- ਦਇਆਮਕ੍ਰਿਪਾ ਯੁਕਤ, ਮਿਹਰਵਾਨ 

“ਧੂੜੀ ਮਜਨੁ ਸਾਧ ਖੇ ਸਾਈ ਥੀਏ ਕ੍ਰਿਪਾਲ। ” 

- ਸਿਰੀ ੫, ਛੱਤ ੩, ੩੩:੧ (80) 
ਹੋਰ ਰੂਪ: 


ਕ੍ਰਿਪਾਲਾ - 
“ਨਾਨਕ ਕਉ ਪ੍ਰਭ ਭਏ ਕ੍ਰਿਪਾਲਾ ਪਰ੍ਭ ਨਾਨਕ ਮਨਿ ਭਾਣਾ ਜੀਉ। ” 
- ਮਾਝ ੫, ੨੯, ੪:੩ (103) 


ਕ੍ਰਿਪਾਲਿ - 
“ਗੁਰ ਕ੍ਰਿਪਾਲਿ ਕ੍ਰਿਪਾ ਕਿੰਚਤ ਗੁਰਿ ਕੀਨੀ ਹਰਿ ਮਿਲਿਆ ਆਇ ਪ੍ਰਭੁ ਮੇਰੀ। ” 
- ਗਉਂ ੪, ੫੮, ੧":੨ (170) 


ਕ੍ਰਿਪਾਲੁ - 
“ਜਿਨ ਕਉ ਹੋਆ ਕ੍ਰਿਪਾਲ ਹਰਿ ਸੇ ਸਤਿਗੁਰ ਪੈਰੀ ਪਾਹੀ। ”” 
- ਸਿਰੀ ੪, ਵਾਰ ੧੪:੪ (89) 


(ਸੰ.) ਕੀੜੇ 
“ਹਰਿ ਦੇਵਹੁ ਦਾਨੁ ਦਇਆਲ ਹੋਇ ਵਿਚਿ ਪਾਥਰ ਕ੍ਰਮ ਜੰਤਾ। ” 
- ਸੋਰ ੪, ਵਾਰ ੨੦:੪ (650) 
ਹੋਰ ਰੂਪ: 
ਕ੍ਰਿਮਹ - 
“ਕਦਾਚ ਨਹ ਸਿਮਰੰਤਿ ਨਾਨਕ ਤੇ ਜੰਤ ਬਿਸਟਾ ਕ੍ਰਿਮਹ। ? 
- ਜੈਤ ੫, ਵਾਰ ੬ਸ, ੫, ੧੨ (707) 


“ਏਤਾ ਗਬੁ ਅਕਾਸਿ ਨ ਮਾਵਤ ਬਿਸਟਾ ਅਸੂ ਕ੍ਰਿਮਿ ਉਦਰੁ ਭਰਿਓ ਹੈ। ” 
- ਸਮੁ ੫, ੮":੨ (1388) 





1269 


ਖੋਟੀ (ਸ਼ਬਦਾਰਥ), ਟੇਡੀ (ਦਰਪਣ), ਜਾਲਮ, ਨਿਰਦਈ (ਮਹਾਨਕੋਸ਼, ਕੋਸ਼) 
“ਕ੍ਰ ਦਿਸਟਿ ਰਤਾ ਨਿਸਿ ਬਾਦੰ। ” 
- ਪੁਭਾ ਬੇਣੀ, ੧, ੧੨ (1351) 


“ਕਾਮ ਕ੍ਰੋਧ ਮਦਿ ਬਿਆਪਿਆ ਫਿਰਿ ਫਿਰ ਜੋਨੀ ਪਾਇ। ”? 
- ਸਿਰੀ ੫, ੯੧, ੨੩ (50) 
ਹੋਰ ਰੂਪ: 
੍ੋਧੰ - 
“ਹੇ ਕਲਿ ਮੁਲ ਕ੍ਰੋਧੰ ਕਦੰਚ ਕਰੁਣਾ ਨ ਉਪਰਜਤੇ । ” 
੍‌੍ - ਸਸ ੫, ੪੭:੧ (1358) 
ਕ੍ਰੋਧਹਿ - ਆਪ ਪਰ ਕਾ ਕਛੂ ਨ ਜਾਨੈ ਕਾਮ ਕ੍ਰੋਧਹਿ ਜਾਰਿ। ” 
੍‌੍ - ਸਾਰ ੫, ੧੦੭, ੧੨ (1225) 
ਕਰੋਧ - 
“ਕਾਮ ਕ੍ਰੋਧਿ ਅਹੰਕਾਰਿ ਮਾਤੇ ਵਿਆਪਿਆ ਸੰਸਾਰੁ। ? 
- ਸਿਰੀ ੫, ੯੫, ੨੧੧ (51) 


ਕ੍ਰੋਧ/ਗੁਸਾ ਕਰਨ ਵਾਲਾ, ਗੁਸੈਲਾ 
“ਕਾਮੀ ਕ੍ਰੋਧੀ ਚਾਤੁਰੀ ਬਾਜੀਗਰ ਬੇਕਾਮ। ? 


- ਮਾਰੂ ਕਬ, ੧, ੩:੧ (1105) 
ਕ੍ਰੋਧੁ - 
“ਪਰ ਨਿੰਦਾ ਪਰ ਮਲੁ ਮੁਖ ਸੁਧੀ ਅਗਨਿ ਕ੍ਰੋਧੁ ਚੰਡਾਲੂ। ” 
- ਸਿਰੀ ੧, ੪, ੧੨ (15) 
ਗੁੱਸਾ, ਕ੍ਰੋਧ 
“ਜੇ ਅਤਿ ਕ੍ਰੋਪ ਕਰੇ ਕਰਿ ਧਾਇਆ। ”? 
- ਆਸਾ ਕਬ, ੧੨, ੨੧ (478) 
ਹੋਰ ਰੂਪ: 
ਕੋਪਿ - 
“ਹਸਤੀ ਕ੍ਰੋਪਿ ਮੂੰਡ ਮਹਿ ਮਾਰਿਓ। ” 
- ਗੋਂਡ, ਕਬ, ੪, ੧:੨ (870) 
ਕ੍ਰੋੜ, ਸੌ ਲੱਖ 
“ਕੋਟਿ ਜੋਰੇ ਲਾਖ ਕ੍ਰੋਰੇ ਮਨੁ ਨ ਹੋਰੇ। ” 
- ਗਉ ੫, ੧੫੪", ੧:੧ (213) 
ਸੌ ਲੱਖ, ਕੋਟਿ 
“ਸੰਕਰ ਕ੍ਰੋੜਿ ਤੇਤੀਸ ਧਿਆਇਓ ਨਹੀ ਜਾਨਿਓ ਹਰਿ ਮਰਮਾਮ। ” 
- ਬੈਰਾ ੪, ੧, ੧੨ (719) 


<੪ 


ਤੋ“ 
“ਸੰਮਨ ਜਉ ਇਸ ਪ੍ਰੇਮ ਕੀ ਦਮ ਕ੍ਹਹਿ ਹੋਤੀ ਸਾਟ। ? 





1270 


- ਚਉ ੫, ੧:੧ (1363) 


ਖ਼ 


ਵਿਨਾਸ਼ 
“ਅਕਾਲ ਮੂਰਤਿ ਜਿਸੁ ਕਦੇ ਨਾਹੀ ਖਉ। ” 


- ਮਾਰੂ ੫, ਸੋਲਾ ੧੧, ੭੨੨ (1082) 


-੨-- ਮਾਲਕਉਸ ਦੇ ਅੱਠ ਪੁੱਤਰਾਂ ਵਿਚੋ ਇਕ, ਬਾਕੀ ਸਤ ਹਨ; ਮਾਰੂ, ਮਸਤਅੰਗ, 
ਪ੍ਰਬਲਚੰਡ, ਕਉਸਕ, ਉਭਾਰਾ ਅਤੇ ਭਉਰਾਨਦ 
“ਖਉਖਟ ਅਉ ਭਉਰਾਨਦ ਗਾਏ । ” 
- ਰਾਗ, ੧:੨੧ (1430) 


(ਅ. ਖੋਫ) ਡਰ, ਭੈ 
“ਖਉਫੁ ਨ ਖਤਾ ਨ ਤਰਸੁ ਜਵਾਲੁ। ” 
- ਗਉ ਰਵਿ, ੨, ੧੪ (345) 
--- ਮਲੀਏ 
“ਗਦਹੁ ਚੰਦਨਿ ਪਉਲੀਐ ਭੀ ਸਾਹੂ ਸਿਉ ਪਾਣੁ । ” 
- ਸੂਹੀ ੩, ਵਾਰ ੧੪ਸ, ੧, ੧:੪ (790) 
ਖਇਆ ---- (ਸੰ.) ਨਾਸ਼ (ਥੈ) ਹੋ ਗਿਆ 
“ਸਿਮਰਤ ਨਾਮ ਸਗਲ ਰੋਗ ਖਇਆ। ?” 
- ਆਸਾ ੫, ੭੭, ੧":੨ (389) 


“ਕਾਮ ਕ੍ਰੋਧ ਫ਼ਿਸਨਾ ਅਹੰਕਾਰਾ ਤਨ ਤੇ ਹੋਏ ਸਗਲ ਖਈ। ” 
- ਬਿਲਾ ੫, ੯੦, ੧੨ (822) 


“ਫਾਟੇ ਨਾਕਨ ਟੂਟੇ ਕਾਧਨ ਕੋਦਉ ਕੋ ਭੁਸੁ ਖਈਹੈ । ” 
- ਗੂਜ ਕਬ, ੧, ੧":੨ (524) 


੮ 


ਨਾਸ ਹੋਏ 
“ਸੁਨਤ ਜਸੋ ਕੋਟਿ ਅਘ ਖਏ। ” 
- ਗਉ ੫, ੧੫੧", ੨੧੧ (212) 


“ਦਸ ਅਸਟ ਖਸਟ ਸ਼ੁਵਨ ਸੁਨੇ। ” 
- ਸਾਰ ੫, ੧੩੧, ੧:੧ (1229) 


“'ਖਸਟਮ ਮੇਘ ਰਾਗ ਵੈ ਗਾਵਹਿ। ? 
- ਰਾਗ ੧:੪੯, (1430) 





1271 


-<<= ਛੇਵੀਂ ਥਿੱਤ 
“'ਖਸਟਮਿ ਖਟ ਸਾਸਤ ਕਹਹਿ ਸਿੰਮ੍ਰਿਤ ਕਥਹਿ ਅਨੇਕ। ”” 
- ਗਉ ੫. ਥਿਤੀ ੬:੧ (298) 


ਬਿਲਾ ੧, ਥਿਤੀ ੮:੧ (839) 


(ਅ. ਖਸਮ) (1) ਮਾਲਕ, ਸਵਾਮੀ 
“ਖਸਮ ਕੀ ਨਦਰਿ ਦਿਲਹਿ ਪਸਿੰਦੇ ਜਿਨੀ ਕਰਿ ਏਕੁ ਧਿਆਇਆ। ”? 
- ਸਿਰੀ ੧, ੨੭, ੩੨ (24) 
“ਖੇਤੁ ਖਸਮ ਕਾ ਰਾਖਾ ਉਠਿ ਜਾਏ। ” 
- ਗਉਂ ੫, ੮੦, ੩੨ (179) 
(2) ਭਾਵ ਪ੍ਰਭੂ 
“ਮਨ ਰੇ ਸਾਚੀ ਖਸਮ ਰਜਾਇ। ”” 
- ਸਿਰੀ ੧, ਅਸ ੧੪, ੧":੧ (62) 
“ਬੋਲਾਇਆ ਬੋਲੀ ਖਸਮ ਦਾ। ”” 
- ਸਿਰੀ ੫, ਅਸ ੨੯, ੧੪੨ (74) 


- ਗਉਂ ਕਬ, ੨੬, ੧:੧ (328) 


“ਹੋਂਵੈ ਸਿਫਤਿ ਖਸੰਮ ਦੀ ਨੂਰੁ ਅਰਸਹੁ ਕੁਰਸਹੁ ਝਟੀਐ। ” 
- ਰਾਮ ਬਸ, ਵਾਰ ੨:੭ (967) 


ਖਸਮਹਿ - 
ਵਾ ਜਾਣਿ ਖਿਮਾ ਕਰਿ ਰਹੈ । ” 
- ਗਉ ਕਬ, ਬਾਅ ੮:੩ (340) 


(1) ਪਤੀ ਤੋ” 
““ਖਸਮਹੁ ਖੁਥੀਆ ਫਿਰਹਿ ਨਿਮਾਣੀਆ। ”” 
- ਸਿਰੀ ੧, ਅਸ ੨੮, ੭੨ (72) 
(3) ਮਾਲਕ ਤੋ” 
“'ਖਸਮਹੁ ਪੁਰਾ ਪਾਇ ਮਨਹੁ ਰਹਸਿਆ। ” 
੍‌੍ - ਮਾਝ ੧, ਵਾਰ ੨੩:੩ (148) 
(3) ਪ੍ਰਭੂ (ਭਾਵ) 
“ਸਭੁ ਕੋਈ ਹੈ ਖਸਮ ਕਾ ਖਸਮਹੁ ਸਭੁ ਕੋ ਹੋਇ। ”? 
- ਸਾਰ ੪, ਵਾਰ ੧੮ਸ, ੪, ੧:੧ (1244) 


ਖਸਮਾਹੁ ---- ਮਾਲਕ (ਪ੍ਰਭੂ) 
“ਸਭਿ ਆਏ ਹੁਕਮਿ ਖਸਮਾਹੁ ਹੁਕਮਿ ਸਭ ਵਰਤਨੀ। ” 
- ਤਿਲੰ ੪, ੧, ੧:੧ (723) 





1272 


ਖਸਮਾਨਾ ---- (ਫਾ. ਖਸਮਾਨਾ) ਮਾਲਕ ਦੇ ਵਾਂਗੂੰ, ਆਪਣਾ ਬਣਾ/ਸਮਝ ਕੇ ਰੱਖਿਆ ਕਰਨੀ, ਮਾਲਕ 
ਵਾਲਾ ਧਰਮ ਪੂਰਾ ਕਰਨਾ 
“ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ। ”? 
- ਆਸਾ ੧, ੩੯, ੧:੧ (360) 
“ਸੁਨਿਬੋ ਸਖੀ ਕੰਤਿ ਹਮਾਰੋ ਕੀਅਲੋ ਖਸਮਾਨਾ। ” 
- ਆਸਾ ੫. 2, ੧":੧ (372) 
ਖਸਮਾਰੇ ---- ਮਾਲਕ, ਪ੍ਰਭੂ 
ਸੀ ਪਰੇ ਤੇਰੇ ਦਾਨ ਸਿਉ ਨਹ ਚਿਤਿ ਖਸਮਾਰੇ। ” 
- ਬਿਲਾ ੫, ੩੪, ੩੨ (809) 


(1) ਮਾਲਕ (ਪ੍ਰਭੂ) ਨੇ 
“ਆਪੇ ਖਸਮਿ ਨਿਵਾਜਿਆ। ? 

- ਸਿਰੀ ੧, ਅਸ ੨੮, ੧੬:੧ (72) 
“ਲਾਲੇ ਨੋ ਸਿਰਿ ਕਾਰ ਹੈ ਧੁਰਿ ਖਸਮਿ ਫੁਰਮਾਈ। ” 

- ਮਾਰੂ ੧, ਅਸ ੫, ੨:੧ (1011) 


(2) ਪਤੀ ਨੰ 
“'ਖਸਮਿ ਦੁਹਾਗਨਿ ਤਜਿ ਅਉਹੇਰੀ। ” 


- ਗੋਂਡ ਕਬ, ੯, ੪:੨ (872) 
“ਸੋਭਾ ਬਣੀ ਸੀਗਾਰੁ ਖਸਮਿ ਜਾਂ ਰਾਵੀਆ। ”? 
- ਰਾਮ ੫, ਵਾਰ ੧੫:੭ (964) 
“'ਖਸਮਿ ਮਿਲਿਐ ਸੁਖੁ ਪਾਇਆ ਕੀਮਤਿ ਕਹਣੁ ਨ ਜਾਈ। ”” 
- ਮਾਰੂ ੧, ਅਸ ੫, ੧:੩ (1011) 
(3) ਪ੍ਰਭੂ (ਮਾਲਕ) ਵਿਚ 
“ਖਸਮਿ ਮਿਟੀ ਫਿਰਿ ਭਾਨੀ। ? 
- ਮਲਾ ੧, ਵਾਰ ੧੯ਸ, ੧, ੨:੪ (1286) 


(1) ਮਾਲਕ ਪ੍ਰਭੂ 
“(ਖਸਮੁ ਵਿਸਾਰਹਿ ਤੇ ਕਮਜਾਤਿ। ” 
- ਆਸਾਂ ੧, ਸੋਦ ੩, ੪:੩ (10) 
“ਹੋਇਗਾ ਖਸਮੁ ਤ ਲੇਇਗਾ ਰਾਖਿ।” 
ਮਾਲਕ ਪ੍ਰਭੂ ਨ ਭਾਵੇਗਾ (ਮਹਾਨਕੋਸ਼ ਇਕੇ ਅਰਥ “ਦੁਸਮਨ” ਕਰਦਾ ਹੈ) 
ਮਾ - ਗਉ ਕਬ, ੩੩, ੩:੨ (329) 


- ਸਿਰੀ ਕਬ, ੧, ੩":੨ (92) 


“ਖਸਮੁ ਪਛਾਣਹਿ ਆਪਣਾ ਤਨੁ ਮਨੁ ਆਗੈ ਦੇਇ। ” 
- ਸਿਰੀ ੩, ੬੧, ੪:੨ (38) 


੦੧ ੨੨੩ 99 


“ਖਸਮੁ ਮੰਰੈ ਤਉ ਨਾਰਿ ਨ ਰੋਵੈ । 





1273 


- ਗੋਂਡ ਕਬ, ੭, ੧:੧ (871) 
“ਜੋਇ ਖਸਮੁ ਹੈ ਜਾਇਆ। ” (ਮਨ ਰੂਪੀ ਖਸਮ-ਮਾਇਆ ਰੂਪੀ ਇਸੜ੍ਹੀ ਨੇ 
ਜਨਮਿਆ ਹੈ) 

- ਬਸੰ ਕਬ, ੩, ੧੧ (1194) 


- ਸਿਰੀ ੪, ਵਾਰ ੭ਸ, ੧, ੨:੪ (85) 


“ਦੁਹਾ ਸਿਰਿਆ ਕਾ ਖਸਮੁ ਆਪਿ ਅਵਰੁ ਨ ਦੂਜਾ ਥਾਉ। ” 
- ਸਿਰੀ ੫, ਅਸ ੨੬, ੯੩ (71) 
ਹੋਰ ਰੂਪ: 
ਖਸਮੈ - 
“ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ। ”? 
- ਆਸਾ ੧, ੩੯, ੨੧ (360) 


ਖਸਲਤਿ ---- (ਅ. ਖ਼ਸਲਤ) ਆਦਤ, ਸੁਭਾਉ 


“ਮੁੰਢੈ ਦੀ ਖਸਲਤਿ ਨ ਗਈਆ ਅੰਧੇ ਵਿਛੁੜਿ ਚੋਟਾ ਖਾਇ। ” 
- ਬਿਹਾ ੪, ਵਾਰ ੪ਸ, ੩, ੨੨ (549) 


“ਇਹ ਤਉ ਬਸਤੁ ਗੁਪਾਲ ਕੀ ਜਬ ਭਾਵੈ ਲੇਇ ਖਸਿ। ”” 
- ਸਲੋ ਕਬ, ੭੯੨ (1368) 


“ਖਰਚੇ ਦਿਤਿ ਖਸੰਮ ਦੀ ਆਪ ਖਹਦੀ ਖੈਰਿ ਦਬਟੀਐ । ”” 
- ਰਾਮ ਬਸ, ਵਾਰ ੨:੬ (967) 


“ਸੁਖੁ ਨ ਪਾਇਨਿ ਮੁਗਧ ਨਰ ਸੰਤ ਨਾਲਿ ਖਹੰਦੇ । ” 
- ਗਉ ੪, ਵਾਰ ੧੨:੪ (306) 


“ਖੋਇ ਖਹੜਾ ਭਰਮੁ ਮਨ ਕਾ ਸਤਿਗੁਰ ਸਰਣੀ ਜਾਇ। ” 
- ਮਾਰੂ ੫, ੧੩, ੨੪੧ (1002) 


--- ਕਕੜੀਆਂ, ਅੱਕ ਦੇ ਬੂਟੇ ਨਾਲ ਲਗਦਾ ਫਲ 
“'ਖਖੜੀਆ ਸੁਹਾਵੀਆਂ ਲਗੜੀਆ ਅਕ ਕੰਠਿ । ”” 
- ਗਉਂ ੫. ਵਾਰ ੭ਸ, ੫. ੧:੧ (319) 


ਗੁਰਮੁਖੀ ਲਿਪੀ ਦਾ “7” ਅੱਖਰ ਜਿਸ ਦਾ ਉਚਾਰਣ “ਕੰਠ? ਤੋਂ” ਹੁੰਦਾ ਹੈ। 
“ਖਖਾ ਖੂਨਾ ਕਛੁ ਨਹੀ ਤਿਸੁ ਸੰਮ੍ਥ ਕੈ ਪਾਹਿ। ” 





1274 


- ਗਉ ੫, ਬਾਅ ੧੮:੧ (253) 
ਹੋਰ ਰੂਪ: 
ਖਥੈ - 
“ਖੰਥੈ ਖੁੰਦਕਾਰੁ ਸਾਹ ਆਲਮੁ ਕਰਿ ਖਰੀਦਿ ਜਿਨਿ ਖਰਚੁ ਦੀਆ। ”? 

- ਆਸਾ ੧, ਪਟੀ ੬:੧ (432) 
(ਖ-ਆਸਮਾਨਗ-ਗਮਨ ਕਰਨ ਵਾਲਾ) ਪੰਛੀ 
“ਖਗ ਤਨ ਮੀਨ ਤਨ ਮ੍ਰਿਗ ਤਨ ਬਰਾਹ ਤਨ ਸਾਧੂ ਸੰਗਿ ਉਧਾਰੇ। ” (ਪੰਛੀ ਦੇ ਤਨ 
ਵਾਲਾ ਭਾਗ “ਹੰਸ” ਅਵਤਾਰ) 

- ਮਲਾ ੫, ੧੩, ੧":੨ (1269) 


“ਨਾਨਕ ਰੋਗ ਦੋਖ ਅਘ ਮੋਹ ਛਿਦੇ ਹਰਿ ਨਾਮ ਖਗਿ। ? 
- ਸਮੁ ੫, ੧੦੭੫ (1389) 


“ਗੁਰ ਪੁਸਾਦਿ ਪਾਈਐ ਪਰਮਾਰਥੁ ਸਤਸੰਗਤਿ ਸੇਤੀ ਮਨੁ ਖਚਨਾ। ”” 
- ਸਵ ੪, ਗਯੰ ੧੩:੪ (1404) 


“ਅੰਦਰਹੁ ਵਾਂ ਰੁਤਿ ਕੂੜੀ ਸਭ ਖਚਾ। ” 
- ਮਾਰੂ ੫, ਵਾਰ ੧੫:੪ (1099) 


“ਪਤਿ ਪ੍ਰੇਮ ਤਨੁ 'ਖਚਿ ਰਹਿਆ ਬੀਚੁ ਨ ਰਾਤੀ ਹੋਤ। ? 
- ਚਉ ੫, ੨:੧ (1363) 


“ਕਰਿ ਕਿਰਪਾ ਭਗਤਿ ਰਸੁ ਦੀਜੈ ਮਨੁ ਖਚਿਤ ਪੇਮ ਰਸ ਖੋਰੀ। ” 
- ਸਾਰ ੫, ੯੪, ੨੧ (1222) 


“ਹਰਿ ਸੰਗਿ ਸੰਗਿ ਖਚੀਐ। ? 
- ਸਾਰ ੫, ੧੩੦, ੨੧੪ (1229) 


“ਮਰੁ ਅਨਾਥ ਸਰਬ ਸਿਰਿ ਮੋਰਾ ਕਾਲ ਬਿਕਾਲ ਭਰਮ ਭੈ ਖੰਜਨੁ। ” 
- ਮਲਾ, ੧, ਅਸ ੨, ੩੨ (1274) 


(ਅੰ.) ਕੋਸ਼, ਧਨ ਰਖਨ ਦਾ ਸਥਾਨ, ਭੰਡਾਰ 
““ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ। ” 
- ਗਉ ੫, ੧੦੦, ੧:੧ (186) 
ਹੋਰ ਰੂਪ: 
ਖਜਾਨਿਆ - 





1275 


- ਗੂਜ ੫, ਵਾਰ ੧੬:੫ (522) 


“ਬਹੁਤੁ ਖਜਾਨੇ ਮੇਰੈ ਪਾਲੈ ਪਰਿਆ ਅਮੋਲ ਲਾਲ ਆਖੁਟਾ। ” 

-- ਸਾਰ ੫, ੩੨, ੨:੧ (1210) 
ਖਜਾਨੈ - 
“ਖੋਟੇ ਠਉਰ ਨ ਪਾਇਨੀ ਖਰੇ ਖਜਾਨੈ ਪਾਇ। ”” 

- ਸਿਰੀ ੧, ਅਸ ੭, ੪:੨ (57) 


<ਯ 


“ਹਰਿ ਹਰਿ ਜਨ ਕੈ ਮਾਲੁ ਖਜੀਨਾ। ? 


- ਗਉ ੫. ਸੁਖ ੨, ੭:੧ (265) 


ਇਕ ਦਰਖਤ ਜਿਸ ਦਾ ਫਲ ਛੁਹਾਰਾ ਹੁੰਦਾ ਹੈ 
“ਜਲ ਕੀ ਮਾਛੁਲੀ ਚਰੈ ਖਜੂਰਿ। ” 
- ਟੋਡੀ ਨਾਮ, ੧, ੧:੨ (718) 


(1) ਖੱਟੇ 
“ਖਟ ਤੁਰਸੀ ਮੁਖਿ ਬੋਲਣਾ ਮਾਰਣ ਨਾਦ ਕੀਏ । ”” 
- ਸਿਰੀ ੧, ੭, ੧੧੨ (16) 
(2) ਛੇ 
“ਖਟ ਸਾਸਤ ਸਿਮ੍ਿਤਿ ਵਖਿਆਨ। ” 
- ਗਉ ੫. ਸੁਖ ੩, ੧:੨ (265) 
(3) ਛੇ ਸ਼ਾਸ਼ਤਰ/ਵੇਦਾਂਗ 
“ਚਹੁ ਮਹਿ ਪੇਖਿਓ ਖਟ ਮਹਿ ਪੇਖਿਓ ਦਸ ਅਸਟੀ ਸਿੰਮ੍ਰਿਤਾਏ। ” (ਛੇ ਸ਼ਾਸ਼ਤਰ) 
- ਭੈਰ ੫, ੧੫, ੩੧ (1139) 
“ਨਵ ਛਿਅ ਖਟ ਕਾ ਕਰੇ ਬੀਚਾਰੁ । ” (ਛੇ ਵੇਦਾਂਗ) 
- ਸਾਰ ੪, ਵਾਰ ੧ਸ, ੧, ੩:੧ (1237) 


- ਸਾਰ ੫, ੧੩੧, ੧੨ (1229) 


“ਨਾਨਕ ਸੇਵ ਅਪਾਰ ਦੇਵ ਤਟਹ ਖਟਹ ਬਰਤ ਪੂਜਾ ਗਵਨ ਭਵਨ ਜਾੜੂ ਕਰਨ ਸਗਲ 
ਫਲ ਪੁਨੀ। ”” 
- ਭੈਰ ੫, ੫੭, ੨੨ (1153) 


(1) ਛੇ (ਸਾਸੜ) 
“ਚਾਰਿ ਬਿਨਾਸੀ ਖਟਹਿ ਬਿਨਾਸੀ ਇਕਿ ਸਾਧ ਬਚਨ ਨਿਹਚਲਾਧਾ। ”” 

- ਸਾਰ ੫, ੬, ੨੧੨ (1204) 
(2) ਖਟਦੇ/ਕਮਾਂਦੇ ਹਨ 





1276 


“ਲਾਹਾ ਜਗ ਪਹਿਲੇ ਖਟਹਿ ਜਿਨ ਹਰਿ ਧਨੁ ਰਾਸਿ। ” 
- ਗਉਂ ੫. ਵਾਰ ੧੫:੧ (321) 


“ਫਰੀਦਾ ਜਾਂ ਤਉ ਖਟਣ ਵੇਲ ਤਾਂ ਤੂ ਰਤਾ ਦੁਨੀ ਸਿਉ। ” 
- ਸਲੋ ਫਰ, ੮:੧ (1378) 


ਕਮਾਉਣਾ 
“ਸਚੁ ਖਟਣਾ ਸਚੁ ਰਾਸਿ ਹੈ ਸਚੇ ਸਚੀ ਸੋਇ। ”? 


- ਸਿਰੀ ੩, ੫੯, ੪:੩ (37) 


“ਤਟਨ ਖਟਨ ਜਟਨ ਹੋਮਨ ਨਾਹੀ ਡੰਡਧਾਰ ਸੁਆਉ। ” 

- ਕਾਨ ੫, ੩੯, ੧:੧ (1306) 
ਸਮਾਈ, ਟਿਕਾ 
“ਜਬ ਬੁਧਿ ਹੋਤੀ ਤਬੁ ਬਲੁ ਕੈਸਾ ਅਬ ਬੁਧਿ ਬਲੁ ਨ ਖਟਾਈ। ”? 

- ਗਉਂ ਕਬ, ੭੨, ੨੧ (339) 
ਹੋਰ ਰੂਪ: 
ਖਟਾਂਈ - 
“ਏਕ ਗ੍ ਹਿ ਮਹਿ ਦੁਇ ਨ ਖਟਾਂਈ। ”” (ਸਮਾਂ ਸਕਦੀਆਂ) 

- ਪੁਭਾ ੫, ਅਸ ੧, ੭੨ (1347) 


- ਗਉ ੫. ਸੁਖ ੧੧, ੮:੭ (278) 


- ਗਉਂ ੫, ੧੬੯, ੧":੧ (199) 


“ਚਾਲਤ ਬੈਸਤ ਸੋਵਤ ਹਰਿ ਜਸੁ ਮਨਿ ਤਨਿ ਚਰਨ ਖਟਾਨੀ। ” 
- ਆਸਾ ੫. ੧੩੫, ੨੯੧ (404) 
(3) ਬਣ ਗਈ (ਦਰਪਣ); ਮਿਲ ਗਈ (ਨਿਰਣੈ) 
“ਤਿਨ ਹੀ ਸੁਣਿਆ ਦੁਖੁ ਸੁਖੁ ਮੇਰਾ ਤਉ ਬਿਧਿ ਨੀਕੀ ਖਟਾਨੀ। ”” 
- ਧਨਾ ੫, ੫, ੧੧੨ (671) 
(ਮਹਾਨ ਕੋਸ਼ ਹਰ ਥਾਂ ਅਰਥ ਪਸੰਦ ਆਈ ਹੀ ਕਰਦਾ ਹੈ) 


“ਲਾਵੈ ਮਾਤ ਪਿਤਾ ਸਦਾ ਗਲ ਸੇਤੀ ਮਨਿ ਜਾਣੈ ਖਟਿ ਖਵਾਏ। ? 
- ਸਿਰੀ ੪, ਪਹ ੩, ੨੩ (76) 


ਹੋਰ ਰੂਪ: 





1277 


ਖਟਿਓ - 
“ਹਰਿ ਧਨੁ ਖਟਿਓ ਜਾ ਕਾ ਨਾਹਿ ਸੁਮਾਰੁ। ? 
- ਗਉਂ ੫, ੯੬, ੪:੨ (185) 
ਖਟਿਆਂ - 
“ਗੁਰਮਤੀ ਨਾਮੁ ਧਨੁ ਖਟਿਆ ਭਗਤੀ ਭਰੇ ਭੰਡਾਰਾ । ” 
- ਮਾਝ ੧, ਵਾਰ ੬:੫ (140) 
“ਮਾਣਸ ਜਨਮੁ ਦੁਲੰਭੁ ਹੈ ਜਗ ਮਹਿ ਖਟਿਆ ਆਇ। ” (ਪ੍ਰਾਪਤ ਕੀਤਾ) 
- ਵਡ ੩, ਅਸ ੨, ੬:੧ (565) 
ਖਟਿਐ - 
“ਸਤ ਕੈ ਖਟਿਐ ਦੁਖੁ ਨਹੀ ਪਾਇਆ। ” (ਪ੍ਰਾਪਤ ਹੋਈ) 
- ਆਸਾ ੫, ੬, ੩੩ (372) 
(1) ਪ੍ਰਾਪਤ ਹੋਈ, ਵੇਖੋ “ਖਟਿ” 
(2) ਕਮਾਈ, ਖਟੀ ਭਾਵ ਧਨ 
“ਇਸਤਰੀ ਪੁਰਖੈ ਖਟਿਐ ਭਾਉ। ” 
- ਰਾਮ ੩, ਵਾਰ ੧੧ਸ, ੧, ੧:੩ (951) 


“ਹਰਿ ਹਰਿ ਨਿਤ ਜਪਿਹੁ ਜੀਅਹੁ ਲਾਹਾ ਖਟਿਹੁ ਦਿਹਾੜੀ। ” 
- ਰਾਮ ੩, ਅਨੰ ੩੧:੩ (921) 
ਖਟੀ - 


“ਗੁਰਮੁਖਿ ਧਨੁ ਖਟੀ ਹਰਿ ਮੇਰਾ ਸਾਹੁ। ” (ਗੁਰੂ ਦੁਆਰਾ ਧਨ ਕਮਾਂਦਾ ਹਾਂ) 
- ਆਸਾ ੫, ੧੬, ੩੨ (375) 


ਖਟੀਅਹਿ - 
“ਲਖ ਖਟੀਅਹਿ ਲਖ ਸੰਜੀਅਹਿ ਖਾਜਹਿ ਲਖ ਆਵਹਿ ਲਖ ਜਾਹਿ। ? 
- ਆਸਾ ੧, ੩੧, ੨੯੧ (358) 


ਖਟੀਆ ---- (1) ਮ੍ਰਿਤ ਸਰੀਰ ਲੈ ਜਾਣ ਵਾਲੀ ਸੀੜੀ, ਬਬਾਣ, ਅਰਥੀ 
“ਦੇਹੁਰੀ ਬੈਠੀ ਮਾਤਾ ਰੋਵੈ ਖਟੀਆ ਲੈ ਗਏ ਭਾਈ। ” 
- ਆਸਾ ਕਬ, ੯, ੩੧ (478) 
(2) ਖਟੀ, ਕਮਾਈ 
“ਇਤਨਕੁ ਖਟੀਆ ਗਠੀਆ ਮਟੀਆ ਸੰਗਿ ਨ ਕਛੁ ਲੈ ਜਾਇ। ”” 
- ਕੇਦਾ ਕਬ, ੬, ੧":੨ (1124) 


“ਸਤਸੰਗਤੀ ਸੰਗਿ ਹਰਿ ਧਨੁ ਖਟੀਐ ਹੋਰ ਥੈ ਹੋਰਤੁ ਉਪਾਇ ਹਰਿ ਧਨੁ ਕਿਤੈ ਨ 
ਪਾਈ। ” 
- ਸ਼ੂਹੀ ੪, ੧੦, ੨੨੧ (734) 


(2) ਫੈਲ ਗਈ, ਖਿਲਰ ਗਈ 
“ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ। ”” 
- ਰਾਮ ਬਸ, ਵਾਰ ੨:੧ (966) 





1278 


(3) ਕਮਾਈ/ਖਟੀ ਵਿਚ ਭਾਵ ਲੰਗਰ ਵਿਚ 
“ਲੰਗਰੁ ਚਲੈ ਗੁਰ ਸਬਦਿ ਹਰਿ ਤੋਟਿ ਨ ਆਵੀ ਖਟੀਐ। ” 

- ਰਾਮ ਬਸ, ਵਾਰ ੨੫ (967) 
(1)ਛੇ 
“ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤਿ ਸਾਸਤ ਜੀ ਕਰਿ ਕਿਰਿਆ ਖਟੁ 
ਕਰਮ ਕਰੰਤਾ। ? 

- ਆਸਾ ੪, ਸੋਪੁ ੧, ੪:੪ (11) 
(2) ਛੇਤ ਸ਼ਾਸਤ਼ 
“ਬਹੁ ਗੁਨਿ ਧੁਨਿ ਮੁਨਿ ਜਨ ਖਟੁ ਬੇਤੇ ਅਵਰੁ ਨ ਕਿਛੁ ਲਾਈਕੀ ਰੇ। ” (ਛੇ 
ਸ਼ਾਸ਼ਤਰਾਂ ਦੇ ਗਿਆਤਾ) 

- ਆਸਾ ੫. ੧੩੩, ੧੧ (404) 
“(ਖਟੁ ਭੀ ਏਕਾ ਬਾਤ ਵਖਾਨਹਿ। ”” 

- ਰਾਮ ੫, ੧੨, ੧੨ (886) 

(3) ਛੇ ਚੱਕਰ, ਯੋਗ ਅਨੁਸਾਰ ਸੁਆਸ ਛੇ ਚਕਰਾਂ ਵਿਚੋ` ਲੰਘ ਕੇ ਦਸਵੇ` ਦੁਆਰ 
ਅਪੜਦਾ ਹੈ। ਇਹ ਛੇ ਚੱਕਰ ਹਨ, ਮੂਲਾਧਾਰ, ਸਰਾਧਿਸਠਾਨ, ਮਣਿਪੁਰ ਚੱਕਰ, 
ਅਨਾਹਤ ਚੱਕਰ, ਵਿਸੁਧ ਚੱਕਰ, ਆਗਿਆ ਚੱਕਰ 
“ਖਟੁ ਮਟੁ ਦੇਹੀ ਮਨੁ ਬੈਰਾਗੀ। ” (ਛੇ ਚੱਕਰਾਂ ਵਾਲੀ ਦੇਹੀ ਰੂਪੀ ਮਠ ਹੈ) 

- ਰਾਮ ੧, ਅਸ ੩, ੧:੧ (903) 


“ਉਦਮੁ ਕਰਿ ਲਾਗੇ ਬਹੁ ਭਾਤੀ ਬਿਚਰਹਿ ਅਨਿਕ ਸਾਸਤ੍ਰ ਬਹੁ ਖਟੂਆ। ” 
- ਸਮੁਂ ੫, ੧੧”:੧ (1389) 


“ਹਾ ਦੁਖੁ ਖਟੇ ਬਿਰਥਾ ਜਨਮੁ ਗਵਾਇਆ। ” 
- ਗਉ ੩, ੩੧, ੩:੩ (161) 
ਹੋਰ ਰੂਪ: 
ਖਟੈ - 
“ਧਨੁ ਖਟੈ ਆਸਾ ਕਰੈ ਮਾਇਆ ਮੋਹੁ ਵਧਾਵੈ। ” 
- ਗਉਂ ੪, ੪੭, ੨:੨ (166) 


“ਫਰੀਦਾ ਚਿੰਤ ਖਟੋਲਾ ਵਾਣੁ ਦੁਖੁ ਬਿਰਹ ਵਿਛਾਵਣ ਲੇਫੁ । ? 
- ਸਲੋ ਫਰ, ੩੫੧ (1379) 


“ਕਹੁ ਨਾਨਕ ਪ੍ਰਿਅ ਰਵੀ ਸੁਹਾਗਨਿ ਅਤਿ ਨੀਕੀ ਮੇਰੀ ਬਨੀ ਖਟੋਲੀ। ”” 
- ਬਿਲਾ ੫, ੮੯, ੨:੨ (822) 


“ਚੂਹਾ ਖਡ ਨ ਮਾਵਈ ਤਿਕਲਿ ਬੰਨੈੈ ਛਜ। ” 





1279 


- ਮਲਾ ੧, ਵਾਰ ੧੯ਸ, ੧, ੧੨ (1286) 


(1) ਦੇਸ, ਸ਼ਿਸ਼ਟੀ (ਬੁਹਮੰਡ) ਦੇ ਹਿੱਸੇ 
“ਗਾਵਹਿ ਖੰਡ ਮੰਡਲ ਵਰਭੰਡਾ ਕਰਿ ਕਰਿ ਰਖੇ ਧਾਰੇ । ? 
- ਜਪੁ ੧, ੨੭, ੧੪ (6) 
“ਖੰਡ ਦੀਪ ਸਭ ਭੀਤਰਿ ਰਵਿਆ ਪੂਰਿ ਰਹਿਓ ਸਭ ਲੋਊ। ” (ਧਰਤੀ ਦਾ ਹਿੱਸਾ) 
- ਦੇਵ ੫, ੩੩, ੧":੨ (535) 
(2) ਭਾਗ, ਦਰਜਾ, ਮੰਜ਼ਲ 
“ਧਰਮ ਖੰਡ ਕਾ ਏਹੋ ਧਰਮੁ । ? 
- ਜਪੁ ੧, ੩੫੦੧ (7) 
(3) ਹਿੱਸੇ, ਭਾਗ 
“ਸਪਤ ਦੀਪ ਸਪਤ ਸਾਗਰਾ ਨਵ ਖੰਡ ਚਾਰਿ ਵੇਦ ਦਸ ਅਸਟ ਪੁਰਾਣਾ। ”? 
- ਸਿਰੀ ੪, ਵਾਰ ੪:੧ (84) 
(4) ਕਮੀ, ਘਾਟ (ਮਹਾਨਕੋਸ਼), ਟੁਕੜੇ (ਸ਼ਬਦਾਰਥ); ਟੋਟਾ, ਨਾਸ (ਦਰਪਣ), 
ਨਾਸ਼ ਹੋਣਾ (ਨਿਰਣੈ) 
“ਅਬਿਨਾਸੀ ਨਾਹੀ ਕਿਛੁ ਖੰਡ। ? 
- ਗਉ ੫. ਸੁਖ ੧੪, ੬:੭ (282) 
(5) ਟੁਕੜੇ 
“ਖੰਡ ਖੰਡ ਕਰਿ ਭੋਜਨੁ ਕੀਨੋ ਤਊ ਨ ਬਿਸਰਿਓ ਪਾਨੀ। ” 
- ਸੋਰ ਰਵਿ ੨, ੨੧੨ (658) 
“ਭਗਤਿ ਬਿਹੂਨਾ ਖੰਡ ਖੰਡ। ” (ਟੁਕੜੇ ਟੁਕੜੇ ਭਾਵ ਨਾਸ ਹੁੰਦਾ ਹੈ) 
- ਬਸੰ ਪ, ਅਸ ੨, ੧:੩ (1192) 


“ਕਾਹੇ ਨ ਖੰਡਸਿ ਅਵਗਨੁ ਮੇਰਾ। ? 
- ਆਸਾ ਕਬ, ੧੨, ੧":੨ (478) 
ਕਟਹੁ, ਦੂਰ ਕਰਹੁ, ਨਾਸ ਕਰਹੁ, ਬਖਸ਼ੋ 
“ਕੋਟਿ ਪਰਾਧ ਹਮਾਰੇ ਖੰਡਹੁ ਅਨਿਕ ਬਿਧੀ ਸਮਝਾਵਹੁ । ” 
- ਧਨਾ ੫, ੧੨, ੨੧੧ (674) 


“ਅਉਖਧ ਮੰਤ ਤੰੜ ਪਰ ਦੁਖ ਹਰ ਸਰਬ ਰੋਗ ਖੰਡਣ ਗੁਣਕਾਰੀ। ”? 
- ਸਮੁ ੫, ੯੨ (1389) 


ਹੋਰ ਰੂਪ: 
ਖੰਡਣੰ - 
“ਖੰਡਣੰ ਕਲਿ ਕਲੇਸਹ ਪ੍ਰਭ ਸਿਮਰਿ ਨਾਨਕ ਨਹ ਦੂਰਣਹ। ” (ਨਾਸ ਕਰਦਾ ਹੈ) 
- ਜੈਤ ੫, ਵਾਰ ੩ਸ, ੫, ੧:੨ (706) 


ਖੰਡਣਹ - 
“ਕ੍ਰਿਪਾ ਕਰੰਤ ਗੋਬਿੰਦ ਗੋਪਾਲਹ ਸਗਲੂੂੰ ਰੋਗ ਖੰਡਣਹ । ” 
- ਸਸ ੫, ੫੯੧ (1359) 





1280 


“ਕੋਟਿ ਅਪਰਾਧ ਖੰਡਨ ਕੇ ਦਾਤੇ ਤੁਝ ਬਿਨੁ ਕਉਨੁ ਉਧਾਰੇ । ? 
- ਟੋਡੀ ੫, ੧੫, ੧:੨ (714) 
ਹੋਰ ਰੂਪ: 


2 


ਖੰਡਨਹ - 
“ਅੰਧਕਾਰ ਸਿਮਰਤ ਪ੍ਰਕਾਸੰ ਗੁਣ ਰਮੰਤ ਅਘ ਖੰਡਨਹ । ”” 
- ਸਸ ੫, ੧੯੧ (1355) 
ਖੰਡਨਾ - 
“ਕੈਸੀ ਆਰਤੀ ਹੋਇ ਭਵਖੰਡਨਾ ਤੇਰੀ ਆਰਤੀ। ”! (ਸੰਸਾਰ (ਭਵ) ਅਰਥਾਤ ਜਨਮ 
ਮਰਨ ਕੱਟਣ ਵਾਲੇ) 
- ਧਨਾ ੧, ਸੋਹ ੩, ੧੨ (13) 
ਖੰਡਨੁ - 
“ਭਉ ਖੰਡਨੁ ਦੁਖ ਭੰਜਨੋ ਭਗਤਿ ਵਛਲ ਹਰਿ ਨਾਇਓ। ” (ਕਟਣ ਵਾਲੇ) 
- ਗਉਂ ੫, ਅਸ ੧੪, ੫:੧ (241) 
“ਆਪੇ ਠਾਕੁਰੁ ਸੇਵਕੁ ਆਪੇ ਆਪੇ ਹੀ ਪਾਪ ਖੰਡਨੁ । ? 
- ਬਿਹਾ ੪, ਵਾਰ ੧੦੨ (552) 


(1) (ਸੰ ਭਾਗ, ਦੇਸ) ਸਾਰਾ ਸਮੂਹ 
“ਕਾਮਿ ਕਰੋਧਿ ਨਗਰੁ ਬਹੁ ਭਰਿਆ ਮਿਲਿ ਸਾਧੂ ਖੰਡਲ ਖੰਡਾ ਹੇ। ” (ਸਭ ਟੁੱਕੜੇ 
ਟੁੱਕੜੇ ਕਰ ਦਿਤਾ) 
- ਗਉ ੪. ਸੋਹ ੪, ੧:੧ (13) 
(2) ਭਾਗ, ਹਿਸੇ 
“ਸਗਲੋ ਭੂ ਮੰਡਲ ਖੰਡਲ ਪ੍ਰਭ ਤੁਮ ਹੀ ਆਛੈ । ” 
ਰਹ - ਮਾਰੂ ੫, ੨੨, ੩੨ (1006) 


“ਗਿਆਨ ਧਿਆਨ ਮਾਨ ਦਾਨ ਮਨ ਰਸਿਕ ਰਸਨ ਨਾਮੁ ਜਪਤ ਤਹ ਪਾਪ ਖੰਡਲੀ। ”? 
- ਕਲਿ ੫, ੫, ੧੧ (1322) 
(1) ਭਾਗਾਂ, ਹਿਸਿਆਂ 
“ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ। ” 
- ਜਪੁ ੧, ੭੨ (2) 


ਹੋਰ ਰੂਪ: 
ਖੰਡਾਂ - 
€€ ਹੀ 1 ਅਘ ੪ ਮੰ ੪ ਖੰਡਾਂ €) ੪ | 99 


- ਆਸਾ ੧, ਵਾਰ ੮ਸ, ੧, ੧੨ (467) 
ਖੰਡਿ - 
“ਖੰਡਿ ਵਰਭੰਡਿ ਹਰਿ ਸੋਭਾ ਹੋਈ ਇਹੁ ਦਾਨੁ ਨ ਰਲੈ ਰਲਾਇਆ। ” (ਦੇਸ਼ ਤੇ 
ਸੰਸਾਰ) 
- ਸਿਰੀ ੪, ਛੰਤ ੧, ੪:੪ (79) 





1281 


(2) ਟੁਕੜੇ ਟੁਕੜੇ ਕੀਤਾ 
“ਕਾਮਿ ਕਰੋਧਿ ਨਗਰੁ ਬਹੁ ਭਰਿਆ ਮਿਲਿ ਸਾਧੂ ਖੰਡਲ ਖੰਡਾ ਹੇ। ” 

- ਗਉ ੪. ਸੋਹ ੪, ੧:੧ (13) 
ਹੋਰ ਰੂਪ: 
ਖੰਡਿ - 
“ਕੋਧੁ ਖੰਡਿ ਪਰਚੰਡਿ ਲੋਭੁ ਅਪਮਾਨ ਸਿਉ ਝਾੜ੍ਉ। ? (ਟੁਕੜੇ ਟੁਕੜੇ ਕਰ) 

- ਸਵ ੪, ਸਲ ੧:੨ (1406) 
(3) ਨਾਸ/ਦੂਰ ਕੀਤਾ 
“ਹਰਿ ਜਨ ਹਰਿ ਹਰਿ ਨਾਮਿ ਸਮਾਣੇ ਦੁਖੁ ਜਨਮ ਮਰਣ ਭਵ ਖੰਡਾ ਹੇ । ” 

- ਗਉ ੪. ਸੋਹ ੪, ੩:੧ (13) 
ਹੋਰ ਰੂਪ: 
ਖੰਡਿਆ - 
“ਹਉ ਬਲਿਹਾਰੀ ਸਤਿਗੁਰ ਪੂਰੇ ਜਿਨਿ ਖੰਡਿਆ ਭਰਮੁ ਅਨਾਲਕਾ। ” 

- ਮਾਰੂ ੫, ੧੩, ੧੫:੩ (1085) 

(4) ਨਾਸ ਕਰਨ ਵਾਲਾ 
“ੜਿਅ ਅਸਥਾਨ ਤੀਨਿ ੜਿਅ ਖੰਡਾ। ? 


- ਭੈਰ ਕਬ, ਅਸ ੧, ੩:੨ (1162) 


“ਖੰਡਿਤ ਨਿਦੁਾ ਅਲਪ ਅਹਾਰੰ ਨਾਨਕ ਤਤੁ ਬੀਚਾਰੋ । ” 
- ਰਾਮ ੧, ਸਿਗੋ ੮:੪ (939) 


“ਤੁਧੁ ਜੇਵਡੁ ਦਾਤਾਰੁ ਮੈ ਕੋਈ ਨਦਰਿ ਨ ਆਵਈ ਤੁਧੁ ਸਭਸੈ ਨੋ ਦਾਨੁ ਦਿਤਾ ਖੰਡੀ 
ਵਰਭੰਡੀ ਪਾਤਾਲੀ ਪੁਰਈ ਸਭ ਲੋਈ। ”” 
- ਬਿਹਾ ੪, ਵਾਰ ੩੫ (549) 


(2) ਨਾਸ/ਦੂਰ ਕੀਤੀ 
“ਗੁਰਮੁਖਿ ਹੋਵਹਿ ਤਾ ਤੰਤੀ ਵਾਜੈ ਇਨ ਬਿਧਿ ੜ਼ਿਸਨਾ ਖੰਡੀ। ”” 
- ਰਾਮ ੩, ਅਸ ੧, ੫:੨ (908) 


“ਅਠੀ ਪਹਰੀ ਅਠ ਖੰਡ ਨਾਵਾ ਖੰਡੁ ਸਰੀਰੁ । ”” 
- ਮਾਝ ੧, ਵਾਰ ੧੮ਸ, ੨, ੧੧ (146) 
(2) ਚੀਨੀ, ਸਫੈਦ ਸ਼ਕਰ 
““ਸਕਰ ਖੰਡੁ ਮਾਇਆ ਤਨਿ ਮੀਠੀ ਹਮ ਤਉ ਪੰਡ ਉਚਾਈ ਰੇ। ” 
- ਗਉ ੧, ੧੬, ੨੧ (156) 


“ਜਗ ਇਸਨਾਨ ਤਾਪ ਥਾਨ ਖੰਡੇ ਕਿਆ ਇਹੁ ਜੰਤੁ ਵਿਚਾਰਾ । ”” 
- ਧਨਾ ੫, ੧੧, ੧੨ (673) 
“ਜਪ ਤਪ ਸੰਜਮ ਤੁਮੁ ਖੰਡੇ ਜਮ ਕੇ ਦੁਖ ਡਾਂਡ। ” (ਨਾਸ ਕੀਤੇ) 





1282 


- ਬਿਲਾ ੫, ੫੮, ੨:੧ (815) 


ਖੰਡੇਧਾਰ ---- ਖੰਡੇ ਦੀ (ਤਿੱਖੀ) ਧਾਰ ਵਾਲੀ 
“ਖੰਡੇਧਾਰ ਗਲੀ ਅਤਿ ਭੀੜੀ। ”” 
- ਮਾਰੂ ੧, ਸੋਲਾ ੮, ੧੦:੧ (1028) 


(1) (ਅ.) ਭੁੱਲ, ਉਕਾਈ, ਦੋਸ਼, ਹੋਰ ਵੇਖੇ “ਖਤਿਆਹੁ  “ਖਤੇ ” 
“ਖਉਫੁ ਨ ਖਤਾ ਨ ਤਰਸੁ ਜਵਾਲੂ। ” 
- ਗਉ ਰਵਿ ੨, ੧:੪ (345) 
“ਜੋ ਕਿਛੁ ਬੋਲੀਐ ਸਭੁ ਖਤੋ ਖਤਾ। ” (ਭੁਲ ਹੀ ਭੁੱਲ) 
- ਆਸਾ ੧, ੯, ੨੨ (351) 
(2) ਵਿਅਰਥ (ਭਾਵ) 
“ਸਬਰ ਸੰਦਾ ਬਾਣੁ ਖਾਲਕੁ ਖਤਾ ਨ ਕਰੀ। ” (ਖੁੰਝਣ ਨਹੀਂ ਦਿੰਦਾ) 
- ਸਲੋ ਫਰ, ੧੧੫:੨ (1384) 
ਖਤਿਅਹੁ ---- ਭੁੱਲ ਤੋੱ', ਵੇਖੋ “ਖਤਾ” (1) 
“'ਖਤਿਅਹੁ ਜੰਮੇ ਖਤੇ ਕਰਨਿ ਤ ਖਤਿਆ ਵਿਚਿ ਪਾਹਿ। ”? 
- ਮਾਝ ੧, ਵਾਰ ੨੪ਸ, ੧, ੧:੧ (149) 
ਖਤਿਆ _---- ਪਾਪਾਂ/ਭੁੱਲਾਂ ਵਿਚ 
“'ਖਤਿਅਹੁ ਜੰਮੇ ਖਤੇ ਕਰਨਿ ਤ ਖਤਿਆ ਵਿਚ ਪਾਹਿ। ” 
- ਮਾਝ ੧, ਵਾਰ ੨੪ਸ, ੧, ੧:੧ (149) 


ਲਿਖਤ, ਮਾਲਕੀ ਦਾ ਪ੍ਰਮਾਣ, ਪਟਾ 
“ਇਸੁ ਹਰਿ ਧਨ ਕਾ ਕੋਈ ਸਰੀਕੁ ਨਾਹੀ ਕਿਸੈ ਕਾ ਖਤੁ ਨਾਹੀ ਕਿਸੈ ਕੈ ਸੀਵ ਬੰਨੈ 
ਰੋਲੁ ਨਾਹੀ ਜੇ ਕੋ ਹਰਿ ਧਨ ਕੀ ਬਖੀਲੀ ਕਰੇ ਤਿਸੁ ਕਾ ਮੁਹੁ ਹਰਿ ਚਹੁ ਕੁੰਡਾ ਵਿਚਿ 
ਕਾਲਾ ਕਰਾਇਆ। ” 

- ਬਿਲਾ ੪, ਵਾਰ ੯:੪ (853) 
“ਨਾ ਹਰਿ ਭਜਿਓ ਨ ਖਤੁ ਫਟਿਓ ਕਾਲੁ ਪਹੂੰਚੋ ਆਇ। ” (ਲਿਖਤ, ਲੇਖਾ) 


- ਸਲੋ ਕਬ, ੨੦੮੦੨ (1375) 


- ਗਉ ੫. ਬਾਅ ੪੯:੭ (260) 
“ਅਸੰਖ ਅਵਗਣ ਖਤੇ ਫੇਰੇ ਨਿਤਪ੍ਰਤਿ ਸਦ ਭੂਲੀਐ। ” 
- ਜੈਤ ੫, ਛੰਤ ੨, ੧:੩ (704) 


“ਜੋ ਕਿਛੁ ਬੋਲੀਐ ਸਭੁ ਖਤੋ ਖਤਾ। ”? 
- ਆਸਾ ੧, ੯, ੨੨ (351) 


(ਸੰ.) ਹਿੰਦੂਆਂ ਦੇ ਚਹੁ ਵਰਨਾਂ ਵਿਚੋ” ਦੂਜਾ 
“ਖੜ੍ਹੀ ਬ੍ਰਾਹਮਣੁ ਸੂਦੁ ਬੈਸੁ ਉਧਰੈ ਸਿਮਰਿ ਚੰਡਾਲ। ” 
- ਗਉ ੫. ਥਿਤੀ ੧੭:੭ (300) 





1283 


(2) ਯੋਧਾ 
“ਖੜ੍ਹੀ ਕਰਮ ਕਰੇ ਸੂਰਤਣੁ ਪਾਵੈ । ” 
- ਗਉ ੪, ੩੯, ੩:੧ (164) 


“ਖੜ੍ਹੀ ਸੋ ਜੁ ਕਰਮਾ ਕਾ ਸੂਰੁ। ” 


- ਸਲੋ ੧, ੧੭:੧ (1411) 
ਹੋਰ ਰੂਪ: 
ਖੜੀਆਂ - 
“ਖੜੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ। ”” 
- ਧਨਾ ੧, ੮, ੩:੧ (663) 


“ਹਉ ਤਿਸੁ ਵਿਟਹੁ ਖਨ ਖੰਨੀਐ ਮੈ ਮੇਲੇ ਹਰਿ ਪ੍ਰਭ ਪਾਸਿ। ” (ਕੁਰਬਾਨ ਹੁੰਦਾ ਹਾਂ) 
- ਮਾਰੂ ੪, ੪, ੧੨ (996) 
ਤੇਲੀ ਦੇ ਕੋਹਲੂ ਵਿਚ ਫੇਰੀ ਜਾਣ ਵਾਲੀ ਲੀਰ 
“ਖੰਨਲੀ ਧੋਤੀ ਉਜਲੀ ਨ ਹੋਵਈ ਜੇ ਸਉ ਧੋਵਣਿ ਪਾਹੁ । ” 
- ਸੋਰ ੪, ਵਾਰ ੨੨ਸ, ੩, ੧੨ (651) 


“ਖੰਨਾ ਸਗਲ ਰੇਨੂ ਛਾਰੀ। ? 
- ਸੋਰੁ ੫, ੮੦, ੧:੨ (628) 


“ਜਾ ਕੀ ਢਿਸਟਿ ਅੰਮ੍ਰਿਤ ਧਾਰ ਕਾਲੁਖ ਖਨਿ ਉਤਾਰ ਤਿਮਰ ਅਗ੍ਰਾਨ ਜਾਹਿ ਦਰਸ 
ਦੁਆਰ। ” 
- ਸਵ ੨, ੨:੧ (1391) 
ਖੰਨਿਅਹੁ ---- ਖੰਡੇ ਤੋਂ, ਖੰਡੇ ਦੀ ਧਾਰ ਤੋ” 
“ਖੰਨਿਅਹੁ ਤਿਖੀ ਬਹੁਤੁ ਪਿਈਣੀ। ” 
- ਸੂਹੀ ਫਰ, ੧, ੪:੨ (794) 
ਟੋਟੇ ਟੋਟੇ ਹੋਣਾ ਭਾਵ ਕੁਰਬਾਨ ਹੋਣਾ 
“ਜੀਉ ਹਮਾਰਾ ਖੰਨੀਐ ਹਰਿ ਮਨ ਤਨ ਸੰਦੜੀ ਵਥੁ । ” 
- ਗਉਂ ੫. ਵਾਰ ੧੮ਸ, ੫, ੧:੨ (322) 
(ਸੰ.) ਨਸ਼ਟ ਹੋਣਾ, ਗਰਕ ਹੋਣਾ, ਖਪਣਾ, ਖੁਆਰ ਹੋਣਾ 
“ਭਰਮਾਤਿ ਭਰਮੁ ਨ ਚੂਕਈ ਜਗੁ ਜਨਮਿ ਬਿਆਧਿ ਖਪੰ। ” 
- ਗੂਜ ੧, ਅਸ ੫, ੪:੧ (505) 
ਹੋਰ ਰੂਪ: 
ਖਪਹਿ - 
“ਹਉਮੈ ਖਪਹਿ ਜਨਮਿ ਮਰਿ ਆਵਹਿ। ? (ਖੁਆਰ ਹੋਣਾ) 
- ਗਉਂ ੧, ਅਸ ੧੩, ੨:੨ (226) 





1284 


“ਕੁਹਕਤ ਕਪਟ ਖਪਟ ਖਲ ਗਰਜਤ ਮਰਜਤ ਮੀਚੁ ਅਨਿਕ ਬਰੀਆ। ” 
- ਕਾਨ ੫. ੩੦, ੧":੧ (1303) 


“ਆਵਟਣੁ ਆਪੇ ਖਵੈ ਦੁਧ ਕਉ ਖਪਣਿ ਨ ਦੇਇ।” 
- ਸਿਰੀ ੧, ਅਸ ੧੧, ੪:੨ (60) 


- ਗਉ ਕਬ, ਬਾਅ ੪੪:੧ (342) 


- ਰਾਮ ੧, ਸਿਗੋ ੩੦੦੨ (941) 


- ਗਉ ੫. ਬਾਅ ੩੬:੪ (257) 


ਮੰਗਨ ਵਾਲਾ ਕਿਸ਼ਤੀ ਨੁਮਾ ਬਰਤਨ ਰੱਖਣ ਵਾਲਾ, ਠੂਠਾ ਧਾਰੀ 
“ਖਲੜੀ ਖਪਰੀ ਲਕੜੀ ਚਮੜੀ ਸਿਖਾ ਸੂਤੁ ਧੋਤੀ ਕੀਨੀ। ” 
- ਆਸਾ ੧, ੩੩. ੪:੧ (358) 


ਠੁਠਾ, ਭਾਂਡਾ 


“ਫੂਟੈ ਖਪਰੁ ਦੁਬਿਧਾ ਮਨਸਾ। ” 
- ਬਿਲਾ ੧, ਥਿਤੀ ੨੦:੪ (840) 


“ਊਧਉ ਖਪਰੁ ਪੰਚ ਭੂ ਟੋਪੀ। ” 


- ਰਾਮ ੧, ਸਿਗੋ ੧੧:੧ (939) 


ਖਪਾਇਆ --- ਨਾਸ ਕੀਤਾ, ਖੁਆਰ ਕਰਨਾ 

“ਹਰਖਹੁ ਸੋਗੁ ਵਿਜੋਗੁ ਉਪਾਇ ਖਪਾਇਆ। ?” 

- ਮਾਝ ੧, ਵਾਰ ੪:੫ (139) 
ਹੋਰ ਰੂਪ: 
ਖਪਾਇਸੀ - 
“ਹਉਮੈ ਖਪੈ ਖਪਾਇਸੀ ਬੀਜਉ ਵਥੁ ਵਿਕਾਰੁ । ? 

- ਰਾਮ ੧, ਓਅੰ ੪੯੭ (937) 

ਖਪਾਇਦਾ - 
“ਆਪਿ ਉਪਾਇ ਖਪਾਇਦਾ ਸਚੇ ਦੀਨ ਦਇਆਲਾ। ”” (ਨਾਸ ਕਰਦਾ) 

- ਸੂਹੀ ੩, ਵਾਰ ੧:੩ (785) 
ਖਪਾਈਐ - 
“ਮਨਮੁਖੀਆ ਸਿਰਿ ਮਾਰ ਵਾਦਿ ਖਪਾਈਐ। ” 





1285 


- ਆਸਾ ੧, ਅਸ ੧੬, ੭੧੧ (420) 
ਖਪਾਏ - 
“ਆਪਿ ਉਪਾਏ ਆਪਿ ਖਪਾਏ। ” (ਨਾਸ ਕਰਦਾ ਹੈ) 
- ਮਾਰੂ ੧, ਸੋਲਾ ੧, ੨:੧ (1020) 
ਖਪਾਹਿ - 
“ਅਨਦਿਨੁ ਜਲਤ ਰਹਹਿ ਦਿਨੁ ਰਾਤੀ ਹਉਮੈ ਖਪਹਿ ਖਪਾਹਿ। ? 
ਸੋਰ ੪, ਵਾਰ ੨੬ਸ, ੪, ੨:੨ (652) 


“ਅੰਦਰਿ ਕਪਟੁ ਸਭੁ ਕਪਟੋ ਕਰਿ ਜਾਣੈ ਕਪਟੇ ਖਪਹਿ ਖਪਾਹੀ। ”” 
- ਸੋਰ ੪, ਵਾਰ ੨੬ਸ, ੪, ੨:੨ (652) 


(1) ਔਖਾ ਕਰਦੇ ਹਨ, ਦੁੱਖੀ ਕਰਦੇ ਹਨ 
“ਇਕਿ ਅਗਨਿ ਜਲਾਵਹਿ ਦੇਹ ਖਪਾਵਹਿ। ” 

- ਮਾਰੂ ੧, ਸੋਲਾ ੫, ੧੪੨ (1025) 
“ਵਤਿਹੁ ਗੁਣ ਅੰਤਰਿ ਖਪਹਿ ਖਪਾਵਹਿ ਨਾਹੀ ਪਾਰਿ ਉਤਾਰਾ ਹੇ। ? (ਦੁਖੀ ਕਰਨਾ) 

- ਮਾਰੂ ੧, ਸੋਲਾ ੯, ੧੪:੩ (1029) 
(2) ਅਸ ਕਰਨਾ, ਮੇਟਨਾ, ਖਤਮ ਕਰਨਾ 
“ਆਪਿ ਉਪਾਵਹਿ ਆਪਿ ਖਪਾਵਹਿ ਤੁਧੁ ਲੇਪੁ ਨਹੀ ਇਕ ਤਿਲੁ ਰੰਗ। 

- ਮਾਰੂ ੫, ਸੋਲਾ ੧੧, ੧੫:੩ (1083) 


(1) ਖਪ ਕੇ, ਰੁਚਿਤ ਹੋ ਕੇ, ਗਰਕ ਹੋ 
“ਕੇਤੇ ਖਪਿ ਤੁਟਹਿ ਵੇਕਾਰ। ? 
- ਜਪੁ ੧, ੨੫੩੫ (5) 
ਹੋਰ ਰੂਪ: 
ਖਪੈ - 
“ਬਿਨਸਤ ਬਾਰ ਨ ਲਾਗੈ ਬਵਰੇ ਹਉਮੈ ਗਰਬਿ ਖਧੈ ਜਗੁ ਐਸਾ। ”? 
- ਮਲਾ ੧, ਅਸ ੨, ੧੨ (1274) 
(2) ਕੁੜੁ, ਕੁੜੁ ਕੇ, ਖਿਝਕੇ, ਦੁਖੀ ਹੋ ਕੇ 
“ਭੈ ਤੇਰੇ ਡਰੁ ਅਗਲਾ ਖਪਿ ਖਪਿ ਛਿਜੈ ਦੇਹ। ”” 
- ਸਿਰੀ ੧, ੬, ੪:੧ (16) 
“ਕਿਸ ਹੀ ਨਾਲਿ ਨ ਚਲਿਆ ਖਪਿ ਖਪਿ ਮੁਏ ਅਸਾਰ। ” 
- ਸਿਰੀ ੧, ਅਸ ੧੬, ੩:੩ (63) 


ਹੋਰ ਰੂਪ: 
ਖਪਿਆ - 
“ਬਿਨੁ ਨਾਂਵੈ ਭੂਮਿ ਭੁਮਿ ਭੂਮਿ ਖਪਿਆ। ” (ਦੁੱਖੀ ਹੋਇਆ) 
- ਭੈਰ ੫, ੧੮, ੧":੨ (1140) 


ਖਪੀਐ - 
“ਕਲਹਿ ਬੂਰੀ ਸੰਸਾਰਿ ਵਾਦੇ ਖਪੀਐ। ” 
- ਮਾਝ ੧, ਵਾਰ ੯:੩ (142) 





1286 


ਖੰਖੈ - 
“ਮਨਮੁਖਿ ਅੰਧਾ ਤਪਿ ਤਪਿ ਖਪੈ ਬਿਨੁ ਸਬਦੈ ਸਾਂਤਿ ਨ ਆਈ। ” 
- ਵਡ ੩, ਛੰਤ ੬, ੨:੫ (571) 
(3) ਨਾਸ/ਖਤਮ (ਹੋ ਜਾਂਦਾ ਹੈ) 
“ਜਿਨ ਸਾਲਾਹਨਿ ਸੇ ਮਰਹਿ ਖਪਿ ਜਾਵੈ ਸਭੁ ਅਪਵਾਦੁ । ” 
- ਗਉ ੪, ਵਾਰ ੩ਸ, ੪, ੧:੩ (301) ਰਿਬਗਜਅਪ 


ਹੋਰ ਰੂਪ: 


ਖੰਪੰ - 
“ਖਿਨ ਮਹਿ ਉਪਜੈ ਖਿਨਿ ਖਧੈ ਖਿਨੁ ਆਵੈ ਖਿਨੁ ਜਾਇ। ” 
- ਸਿਰੀ ੧, ਅਸ ੯, ੫:੧ (58) 


“ਗ੍ਰਿਹ ਅਪੁਨੇ ਕੀ ਖਬਰਿ ਨ ਜਾਤੀ। ” 
- ਗਉ ੫, ੮੯, ੨੨ (182) 
(2) ਸੂਝ/ਸਮਝ/ਚੇਤਨਾ ਆਉਣੀ 
“ਸੋਇ ਰਹੀ ਪ੍ਰਭ ਖਬਰਿ ਨ ਜਾਨੀ। ? (ਚੇਤੰਨ ਨਹੀ ਹੋਈ) 
- ਆਸਾ ੫, ੭੬, ੧:੧ (389) 
“ਖਬਰਿ ਨ ਕਰਹਿ ਦੀਨ ਕੇ ਬਉਰੇ ਤਾ ਤੇ ਜਨਮੁ ਅਲੇਖੈ। ” (ਸਮਝ ਨ ਕਰਨੀ) 
- ਆਸਾ ਕਬ, ੨੯, ੧":੨ (483) 
“ਪਿਰ ਸੰਗਿ ਮੂਠੜੀਏ ਖਬਰਿ ਨ ਪਾਈਆ ਜੀਉ। ” (ਚੇਤੰਨਾ; ਸੂਝ) 
- ਧਨਾ ੧, ਛੰਤ ੩, ੧:੧ (689) 
“ਧਰਮੁ ਅਰਥੁ ਸਭੁ ਹਿਰਿ ਲੇ ਜਾਵਹਿ ਮਨਮੁਖ ਅੰਧੁਲੇ ਖਬਰਿ ਨ ਪਈਆ। ” (ਸੂਝ) 
- ਬਿਲਾ ੪, ਅਸ, ੨੨ (833) 
(3) ਨਿਗਾਹਬਾਨੀ, ਨਿਗਰਾਨੀ 
“ਖਬਰਿ ਕਰਤੁ ਹੈ ਪਾਤ ਪਤ ਡਾਲੀ। ” 
- ਆਸਾ ੫, ੫੬, ੨੨ (385) 


- ਤੁਖਾ ੪, ਛੰਤ ੪, ੩:੨ (1116) 


- ਬਿਲਾ ਕਬ, ੬, ੨੨ (856) 
ਪੰਖ, ਪਰ 
“ਜਿਨਿ ਤਨੁ ਸਾਜਿ ਦੀਏ ਨਾਲਿ ਖੰਭ। ” (ਸੁਆਸ ਰੂਪੀ) 
- ਮਲਾ ੧, ੯, ੩੧੧ (1257) 
“ਖੰਭ ਵਿਕਾਦੜੇ ਜੇ ਲਹਾਂ ਘਿੰਨਾ ਸਾਵੀ ਤੋਲਿ। ”” 
- ਸਲੋ ੫, ੨੧੦੧ (1426) 





1287 


“'ਬਧਿਕੁ ਉਧਾਰਿਓ ਖਮਿ ਪ੍ਰਹਾਰ। ” 
- ਬਸੰ ੫, ਅਸ ੧, ੩:੧ (1192) 


(ਫਾ.) ਗਧਾ, ਖੋਤਾ 
“ਖਰ ਕਾ ਪੈਖਰੁ ਤਉ ਛੁਟੈ ਜਉ ਉਪਰਿ ਲਾਦਾ। ” 
- ਬਿਲਾ ੫, ੫੮, ੧":੨ (815) 
ਹੋਰ ਰੂਪ: 
ਖਰਹ -- 
“ਉਦਿਆਨ ਬਸਨੰ ਸੰਸਾਰ ਸਨਬੰਧੀ ਸਾਨ ਸਿਆਲ ਖਰਹ। ” 
- ਸਸ ੫, ੫੮੧ (1359) 
(ਫਾ. ਅ.) ਖਰਚ (ਖਰਜ) 
“'ਖਾਵਹਿ ਖਰਚਹਿ ਰਲਿ ਮਿਲਿ ਭਾਈ। ” 
- ਗਉਂ ੫, ੧੦੦, ੩੧ (186) 
ਹੋਰ ਰੂਪ: 
ਖਰਚਹੁ - 
“ਖਾਵਹੁ ਖਰਚਹੁ ਤੋਟਿ ਨ ਆਵੈ ਹਲਤ ਪਲਤ ਕੈ ਸੰਗੇ। ” (ਧਨ ਵਰਤੋ) 
- ਗੂਜ ੫. ੩, ੪:੧ (496) 
ਖਰਚਤ - 
“ਖਾਤ ਖਰਚਤ ਬਿਲਛਤ ਦੇਵਨ ਕਉ। ” (ਵਰਤਦਾ ਹੈ) 
- ਆਸਾ ੫. ੭੯, ੧":੨ (390) 
ਖਰਚਦੇ - 
“ਹਰਿ ਅਰਥਿ ਜੋ ਖਰਚਦੇ ਦੇਦੇ ਸੁਖੁ ਪਾਇਆ। ” 
- ਸਾਰ ੪, ਵਾਰ ੨੨੪੨ (1246) 
ਖਰਚਨਿ - 
“ਅੰਤਰਿ ਨਵਨਿਧਿ ਨਾਮੁ ਹੈ ਖਾਨਿ ਖਰਚਨਿ ਨ ਨਿਖੁਟਈ ਹਰਿ ਗੁਣ ਸਹਜਿ 
ਰਵੰਨਿ । ” 
- ਸੂਹੀ ੩, ੩, ੩੨੨੨ (756) 
ਵਰਤੋ' ਕਰਕੇ 
“ਖਾਇ ਖਰਚਿ ਮਨੁ ਰਹਿਆ ਅਘਾਇ। ”” 
- ਆਸਾ ੫, ੧੮, ੨੨ (375) 


ਹੋਰ ਰੂਪ: 
ਖਰਚਿਉ - 
“ਸਤਿਗੁਰ ਮਿਲਿਐ ਉਲਟੀ ਭਈ ਨਵ ਨਿਧਿ ਖਰਚਿਉ ਖਾਉ। ” (ਵਰਤੋ) 
- ਸਿਰੀ ੪, ਵਾਰ ੨੧ਸ, ੩, ੨:੧ (91) 


ਖਰਚਿਐ 
“ਖਾਂਧੈ ਖਰਚਿਐ ਤੋਟਿ ਨ ਆਵਈ ਸਦਾ ਸਦਾ ਓਹੁ ਦੇਇ। ? 
- ਬਿਹਾ ੪, ਵਾਰ ੧੮ਸ, ੩, ੨:੩ (555) 





1288 


(1) ਗੁਜਾਰੇ ਲਈ ਰਕਮ, ਤੋਸ਼ਾ; ਖਰਚਾ, ਗੁਜਾਰਾ 
“ਕਰਿ ਸਿਦਕੁ ਕਰਣੀ ਖਰਚੁ ਬਾਧਹੁ ਲਾਗਿ ਰਹੁ ਨਾਮੇ। ? 
- ਸਿਰੀ ੧, ਅਸ ੧੭, ੧":੨ (64) 
“ਖਰਚੁ ਬੰਨੁ ਚੰਗਿਆਈਆ ਮਤੁ ਮਨ ਜਾਣਹਿ ਕਲੁ। ? 
- ਸੋਰ ੧, ੨, ੩:੨ (595) 
“ਕਿਛੁ ਭੀ ਖਰਚੁ ਤੁਮਾਰਾ ਸਾਰਉ। ” (ਖਰਚਾ) 
- ਸੂਹੀ ਕਬ, ੩, ੨:੩ (792) 
(2) ਵਰਤ, ਵਰਤੋ" ਕਰ 
“ਖਰਚੁ ਖਰਾ ਧਨੁ ਧਿਆਨੁ ਤੂ ਆਪੇ ਵਸਹਿ ਸਰੀਰਿ। ” 
- ਰਾਮ ੧, ਓਅੰ ੪੯੫ (937) 
ਹੋਰ ਰੂਪ: 
ਖਰਚੇ - 
“ਖਰਚੇ ਦਿਤਿ ਖਸੰਮ ਦੀ ਆਪ ਖਹਦੀ ਖੈਰਿ ਦਬਟੀਐ । ”” 
- ਰਾਮ ਬਸ ਵਾਰ ੨:੬ (967) 
ਖਰਚੈ - 
“ਸਿਫਤਿ ਖਜਾਨਾ ਬਖਸ ਹੈ ਜਿਸੁ ਬਖਸੈ ਸੋ ਖਰਚੈ ਖਾਇ। ”” 
- ਬਿਹਾ ੪, ਵਾਰ ੧ਸ, ੩, ੨:੧ (548) 


2੩੩ 


ਖੜਨਾ, ਲੈ ਜਾਣਾ 
“ਜੋ ਦੀਸੈ ਸੋ ਕਾਲਹਿ ਖਰਨਾ। ”” 


- ਸੂਹੀ ੫, ੧੪, ੨੨ (740) 


- ਗਉ ੫, ੧੧੧, ੧:੨ (202) 


- ਸਿਰੀ ੧, ੨੯, ੩:੩ (24) 
“ਖਖਾ ਖਰਾ ਸਰਾਹਉ ਤਾਹੂ। ” (ਚੰਗੀ ਤਰ੍ਹਾਂ ਸਲਾਹੁੰਦਾ ਹੈ) 
- ਗਉ ੫. ਬਾਅ ੪੯:੧ (260) 
(2) ਭਲਾ (ਭਾਵ) 
“ਜੋ ਤੁਧੁ ਭਾਵਹਿ ਸੇ ਭਲੇ ਖੋਟਾ ਖਰਾ ਨ ਕੋਇ। ”” 
- ਸਿਰੀ ੧, ਅਸ ੧੩, ੩:੩ (61) 
“ਖੋਜਤ ਖੋਜਤ ਅੰਮ੍ਰਿਤ ਪੀਆ। 
ਖਿਮਾ ਗਹੀ ਮਨੁ ਸਤਗੁਰਿ ਦੀਆ। 
ਖਰਾ ਖਰਾ ਆਖੈ ਸਭੁ ਕੋਇ। ”? 
- ਰਾਮ ੧, ਓਅੰ ੧੯:੩ (932) 
(3) ਸ਼ੁਧ, ਅਸਲ, ਮਿਲਾਵਟ ਰਹਿਤ 
“ਨਾਨਕ ਪਾਰਖੁ ਆਪਿ ਜਿਨਿ ਖੋਟਾ ਖਰਾ ਪਛਾਣਿਆ। ” 
- ਮਾਝ ੧, ਵਾਰ ੧੩:੮ (144) 





1289 


(4) ਜੋ ਚਲੇ, ਜੋ ਨਕਲੀ ਨਾ ਹੋਵੇ, ਵੇਖੋ “ਖਰੇ (1) 
“ਨਿਤ ਨਿਤ ਖਰਾ ਸਮਾਲੀਐ ਸਚੁ ਸਉਦਾ ਪਾਈਐ। ”! (ਚਲਣ ਵਾਲਾ ਪੈਸਾ ਹੀ 
ਸੰਮਾਲਿਆ ਜਾਂਦਾ ਹੈ) 
- ਆਸਾ ੧, ਅਸ ੨੦, ੫੯੧ (421) 
“ਨਾਨਕ ਜੇ ਵਿਚ ਰੁਪਾ ਹੋਇ। 
ਖਰਾ ਖਰਾ ਆਖੈ ਸਭੁ ਕੋਇ। ” (ਚਾਂਦੀ ਰਲੇ ਸਿਕੇ ਨ ਸਭ ਖਰਾ ਕਹਿੰਦੇ ਹਨ) 
- ਧਨਾ ੧, ੭, ੧੨ (662) 
“ਸਬਦਿ ਮਹਲੀ ਖਰਾ ਤੂ ਖਿਮਾ ਸਚੁ ਸੁਖ ਭਾਇ। ” (ਭਾਖ ਪਵਿਤਰ ਹੋ ਜਾ ਸ਼ਬਦ 
ਰਾਹੀ) 
- ਰਾਮ ੧, ਓਅੰ ੪੯੪ (937) 
“ਖਰਚੁ ਖਰਾ ਧਨੁ ਧਿਆਨੁ ਤੂ ਆਪੇ ਵਸਹਿ ਸਰੀਰਿ। ” (ਧਿਆਨ ਰੂਪੀ ਖਰਾ ਧਨ 
ਖ੍ਚ) 
- ਰਾਮ ੧ ਓਅੰ ੪੯੫ (937) 
(5) ਖੜਾ, ਖਲੋਤਾ 
“ਅੰਤ ਕੀ ਬਾਰ ਕੋ ਖਰਾ ਨ ਹੋਸੀ ਸਭ ਮਿਥਿਆ ਅਸਨੇਹੀ। ” 
- ਸੋਰ ੫, ੪, ੧੨ (609) 
(6) ਚੰਗੀ, ਠੀਕ, ਉਤਮ 
“ਪਵਨਪਤਿ ਓਨਮਨਿ ਰਹਨੁ ਖਰਾ। ”? 
- ਰਾਮ ਕਬ, ੧੦, ੧":੧ (972) 


“ਖੀਨ ਖਰਾਬੁ ਹੋਵੈ ਨਿਤ ਕੰਧੁ । ”” 
- ਆਸਾ ੧, ੧੮, ੨:੪ (354) 


ਖਰਿਆ ---- (1) ਖੜੋਤਾ 
“ਕੋਟਿ ਤੇਤੀਸ ਸੇਵਕਾ ਸਿਧ ਸਾਧਿਕ ਦਰਿ ਖਰਿਆ। ”? 
- ਸਿਰੀ ੫, ੭੨, ੪੧੧ (42) 
(2) ਗਿਆ (ਭਾਵ) 
“ਕਈ ਜਨਮ ਗਰਭ ਹਿਰਿ ਖਰਿਆ। ” (ਡਿਗ ਗਿਆ) 
- ਗਉਂ ੫, ੭੨, ੨੨ (176) 
(3) ਖੜਿਆ, ਲੈ ਗਿਆ 
“ਜਿਉ ਜਲ ਤੰਤੁ ਪਸਾਰਿਓ ਬਧਕਿ ਗ੍ੁਸਿ ਮੀਨਾ ਵਸਗਤਿ ਖਰਿਆ। ”? 
- ਕਾਨ ੪, ੧, ੨੨ (1294) 


“ਸਾ ਧਨ ਖਰੀ ਸੁਹਾਵਣੀ ਜਿਨਿ ਪਿਰੁ ਜਾਤਾ ਸੰਗਿ। ”” 
- ਸਿਰੀ ੧, ਅਸ ੬, ੬:੧ (57) 


ਹੋਰ ਰੂਪ: 
ਖਰੀਆਂ - 
“ਢੋਹਾਗਣੀ ਖਰੀਆ ਬਿਲਲਾਦੀਆ ਤਿਨਾ ਮਹਲੁ ਨ ਪਾਇ। ” 
- ਵਡ ੩, ੪, ੨੧ (559) 





1290 


(2) ਖੜੋਤੀ ਭਾਵ ਪਈ 
“ਐਸੀ ਬੇਦਨ ਉਪਜਿ ਖਰੀ ਭਈ ਵਾ ਕਾ ਅਉਖਧੁ ਨਾਹੀ। ”? 
- ਸੋਰ ਭੀਖ, ੧, ੨:੨ (659) 
(3) ਸ਼ੁਧ, ਭਾਵ ਸੁਹਿਰਦ ਰੂਪ ਵਿਚ ਦਿੱਤੀ ਹੋਈ, ਭਲੀ, ਚੰਗੀ ਸਚੀ 
“ਸਾਚਾ ਸਾਹਿਬੁ ਸਾਚੀ ਨਾਈ ਪਰਖੈ ਗੁਰ ਕੀ ਬਾਤ ਖਰੀ। ” 
- ਰਾਮ ੧, ਸਿਗੋ ੧੦:੪ (939) 
“ਲਾਲੇ ਗੋਲੇ ਮਤਿ ਖਰੀ ਗੁਰ ਕੀ ਮਤਿ ਨੀਕੀ। ? (ਚੰਗੀ) 
- ਮਾਰੂ ੧, ਅਸ ੪, ੪:੧ (1011) 
(1) ਬਹੁਤ, ਵੇਖੋ ਖਰੀ (1) 
(2) ਖੜੋਤਾ 
- ਸੂਹੀ ੫, ੪੪, ੨:੪ (746) 
(ਫਾ.) ਮੁਲ ਲੈ ਕੇ 
“ਖਥੈ ਖੁੰਦਕਾਰੁ ਸਾਹ ਆਲਮੁ ਕਰਿ ਖਰੀਦਿ ਜਿਨਿ ਖਰਚੁ ਦੀਆ। ” 
- ਆਸਾਂ ੧, ਪਟੀ ੬:੧ (432) 
ਹੋਰ ਰੂਪ: 
ਖਰੀਦੀ - 
“ਮੁਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸਭਾਗਾ। ? (ਖਰੀਦਿਆ ਹੋਇਆ) 
- ਮਾਰੂ ੧, ੬, ੧੧ (991) 


“ਪਾਨਾ ਵਾੜੀ ਹੋਇ ਘਰਿ ਖਰੁ ਸਾਰ ਨ ਜਾਣੈ। ? 
- ਤਿਲੰ ੧, ਅਸ ੧, ੯:੧ (725) 


(1) ਅਸਲ, ਸ਼ੁਧ, ਜੋ ਸਿੱਕਾ ਨਕਲੀ ਨਾ ਹੋਵੇ, ਵੇਖੋ “ਖਰਾ” (4) 
“ਖੋਟੇ ਠਉਰ ਨ ਪਾਇਨੀ ਖਰੇ ਖਜਾਨੈ ਪਾਇ। ” 
- ਸਿਰੀ ੧, ਅਸ ੭, ੪:੨ (57) 
(2) ਬਹੁਤ, ਵੇਖੋ “ਖਰਾ” (1) 
“ਅਪੁਨੇ ਸੰਤ ਤੁਧੁ ਖਰੇ ਪਿਆਰੇ ਤੂੰ ਸੰਤਨ ਕੇ ਪ੍ਰਾਨਾ ਜੀਉ। ” 
- ਮਾਝ ੫, ੨੦, ੩੩ (100) 


ਹੋਰ ਰੂਪ: 
ਖਰੋ - 
“ਜਿਸੁ ਖਸਮੁ ਨ ਆਵੀ ਚਿਤਿ ਸੁ ਖਰੋ ਅਹੰਕਾਰੀਆ। ”? 
- ਰਾਮ ੫, ਵਾਰ ੧੪:੭ (964) 


(3) ਭਲੇ ਪੁਰਸ਼, ਵੇਖੋ “ਖਰਾ” (2) 
“ਖੋਟੇ ਖਰੇ ਤੁਧੁ ਆਪਿ ਉਪਾਏ 
ਤੁਧੁ ਆਪੇ ਪਰਖੇ ਲੋਕ ਸਬਾਏ । ”” 
- ਮਾਝ ੩, ਅਸ ੧੬, ੬:੧ (119) 
“ਓਥੈ ਖੋਟੇ ਸਟੀਅਹਿ ਖਰੇ ਕੀਚਹਿ ਸਾਬਾਸਿ। ”? 





1291 


- ਮਾਝ ੧, ਵਾਰ ੧੮ਸ, ੨, ੧:੧੧ (146) 
(4) ਖੋਟ ਰਹਿਤ, ਸ਼ੁਧ, ਚੰਗੇ ਵੇਖੋ “ਖਰਾ” (3) 
“ਹਰਿ ਗੁਰੁ ਪੂਰਾ ਆਰਾਧਿਆ ਦਰਗਹ ਸਚਿ ਖਰੇ । ”” 
- ਮਾਝ ੫, ਬਾਰਾ ੧੪:੨ (136) 
“ਸਤਿਗੁਰੁ ਖੋਟਿਅਹੁ ਖਰੇ ਕਰੇ ਸਬਦਿ ਸਵਾਰਣਹਾਰੁ। ”? 
- ਮਾਝ ੧, ਵਾਰ ੧੨:੬ (143) 
(5) ਖੜੋਤੇ, ਵੇਖੋ “ਖਰਾ” (5) 
“ਜੋ ਉਬਰੇ ਸੇ ਬੰਧਿ ਲਕੁ ਖਰੇ। ” (ਲੱਕ ਬੰਨ ਕੇ ਖੜੇ ਹੋ ਗਏ) 
- ਗਉਂ ੫, ੭੮, ੧:੨ (178) 
“ਆਏ ਖਰੇ ਕਠਿਨ ਜਮ ਕੰਕਰਿ ਪਕੜਿ ਲਇਆ। ” 
- ਬਿਹਾ ੫, ਛੰਤ, ੭, ੩੨ (546) 
“ਮੰਗਤ ਜਨ ਦੀਨ ਖਰੇ ਦਰਿ ਠਾਢੇ ਅਤਿ ਤਰਸਨ ਕਉ ਦਾਨੁ ਦੀਜੈ । ” (ਖੜੇ) 
- ਕਲਿ ੪, ਅਸ ੫. ੧੧ (1305) 
ਹੋਰ ਰੂਪ: 
ਖਰੋ - 
“ਨਾਮਾ ਕਹੈ ਭਗਤਿ ਬਸਿ ਕੇਸਵ ਅਜਹੂੰ ਬਲਿ ਕੇ ਦੁਆਰ ਖਰੋ। ” (ਖੜਾ ਹੈ) 
- ਮਾਰੂ ਨਾਮ, ੧, ੪:੨ (1105) 
(6) ਚੰਗੀ, ਵੋਖੇ “ਖਰਾ” (6) 
“ਹਰਿ ਹਰਿ ਨਾਮੁ ਜਪਹਿ ਆਰਾਧਹਿ ਸੇਵਕ ਭਾਇ ਖਰੇ। ” (ਚੰਗੀ ਸੇਵਾ ਭਾਵਨਾ 
ਨਾਲ) 
- ਨਟ ੪, ੧, ੧:੧ (975) 
(7) ਖੜੇ ਜਾਣਾ, ਗਵਾਚ ਜਾਣਾ 
“ਲਾਗੀ ਭੁਖ ਮਾਇਆ ਮਗੁ ਜੋਹੈ ਮੁਕਤਿ ਪਦਾਰਥੁ ਮੋਹਿ ਖਰੇ । ? 
੍‌੍ - ਮਾਰੂ ੧, ਅਸ ੮, ੩੨ (1014) 
(8) ਖੜੇ, ਲੈ ਗਏ 
“ਜੇਹਾ ਮੋਹੁ ਹਉਮੈ ਕਰਿ ਭੂਲੇ ਮੇਰੀ ਮੇਰੀ ਕਰਤੇ ਛੀਨਿ ਖਰੇ। ” (ਖੋਹ ਕੇ ਲੈ ਜਾਂਦਾ 
ਹੈ) 
- ਮਾਰੂ ੧, ਅਸ ੮, ੬:੧ (1014) 
“ਬਿਸਰਤ ਨਾਮ ਐਸੇ ਦੋਖ ਲਾਗਹਿ ਜਮੁ ਮਾਰਿ ਸਮਾਰੇ ਨਰਕਿ ਖਰੇ। ? (ਲੈ ਗਏ) 
- ਮਾਰੂ ੧, ਅਸ ੮, ੮:੨ (1014) 
“ਜੰਜੀਰ ਬਾਂਧਿ ਕਰਿ ਖਰੇ ਕਬੀਰ । ”” 
- ਭੈਰ ਕਬ, ੧੮, ੧੨ (1162) 
(1) ਬਹੁਤ, ਵੇਖੋ “ਖਰੇ” (2) 
(2) ਖੜੋਤਾ ਹੈ, ਵੇਖੋ “ਖਰੇ” (5) 


“ਖਰੇ ਖਰੋਏ ਬੈਠਤ ਊਠਤ ਮਾਰਗਿ ਪੰਥਿ ਧਿਆਵੈਗੋ। ” 
- ਕਾਨ ੪, ਅਸ ੩, ੫:੧ (1310) 





1292 


“ਖਲ ਮੁਗਧ ਮੂੜ ਕਟਾਖ੍‌ ਸੀਧਰ ਭਏ ਗੁਣ ਮਤਿ ਧੀਰ। ” 
- ਗੂਜ ੫, ਅਸ ੨, ੬:੨ (508) 


(2) ਮੂਰਖ 
“ਪਿੰਗੁਲ ਪਰਬਤ ਪਾਰਿ ਪਰੇ ਖਲ ਚਤੁਰ ਬਕੀਤਾ। ”” 


- ਬਿਲਾ ੫, ੩੭, ੧:੧ (809) 
ਹੋਰ ਰੂਪ: 
ਖਲਹ - 
“ਕੂਕਰਹ ਸੂਕਰਹ ਗਰਧਭਹ ਕਾਕਹ ਸਰਪਨਹ ਤੁਲਿ ਖਲਹ । ”” 
- ਸਸ ੫, ੩੩੪੨ (1357) 


ਖਲਹਲੁ _---- (ਫਾ: ਖਲਲ) ਖਲਬਲੀ, ਘਬਰਾਹਟ, ਵਿਆਕੁਲਤਾ 


““ਦਿਲੁ ਖਲਹਲੁ ਜਾ ਕੈ ਜਰਦ ਰੂ ਬਾਨੀ । ” 
- ਭੈਰ ਕਬ, ੧੫, ੩:੧ (1161) 


ਖਲਹਾਨੁ ---- ਬੋਹਲ, ਖਲਵਾੜ 
“ਬਿਨ ਕਣ ਖਲਹਾਨੁ ਜੈਸੇ ਗਾਹਨ ਪਾਇਆ। ”” 
- ਭੈਰ ੫, ੫, ੪:੧ (1137) 


(1) (ਅ. ਖਲਕ) ਖਲਕਤ, ਲੋਕਾਈ 
“ਸਭ ਖਲਕ ਤਮਾਸੇ ਆਈ। ” 
- ਸੋਰ ਕਬ, ੪, ੨੨ (655) 
“ਮੇਰੇ ਬਾਬਾ ਮੈ ਬਉਰਾ ਸਭ ਖਲਕ ਸੈਆਨੀ ਮੈ ਬਉਰਾ। ” 
- ਬਿਲਾ ਕਬ, ੨, ੧":੧ (855) 
(2) ਸ਼ਿਸ਼ਟੀ, ਰਚਨਾ 
“ਦੀਨ ਦੁਨੀਆ ਏਕ ਤੂਹੀ ਸਭ ਖਲਕ ਹੀ ਤੇ ਪਾਕੂ । ” 
- ਤਿਲੰ ੫, ੪, ੧":੨ (724) 
ਖਲਵਾਇਆ - ਖੜਾ ਕੀਤਾ 
“ਸੋ ਐਸਾ ਹਰਿ ਦੀਬਾਨੁ ਵਸਿਆ ਭਗਤਾ ਕੈ ਹਿਰਦੈ ਤਿਨਿ ਰਹਦੇ ਖੁਹਦੇ ਆਣਿ ਸਭਿ 
ਭਗਤਾ ਅਗੈ ਖਲਵਾਇਆ। ”” 
- ਵਡ ੪, ਵਾਰ ੧੪੪ (591) 
ਖਲਵਾਰੇ ---- ਪਿੜ ਦੀ ਵਲਗਨ, ਖਲਵਾੜੇ, ਉਹ ਥਾਂ ਜਿਥੇ ਵਢੀ ਹੋਈ ਕਣਕ ਗਾਹਨ ਲਈ ਸੁੱਟ ਹੁੰਦੀ 
ਹੈ। 
““ਕਲਰੁ ਖੇਤੁ ਲੈ ਕੂੜੁ ਜਮਾਇਆ ਸਭ ਕੂੜੇ ਕੇ ਖਲਵਾਰੇ । ” 
- ਨਟ ੪, ਅਸ ੨, ੬:੧ (981) 
-<<< ਪਿੜ ਦੀ ਵਲਗਨ, ਵੇਖੋ “ਖਲਵਾਰੇ ? 
“ਖੇਤੀ ਜਿਨ ਕੀ ਉਜੜੇ ਖਲਵਾੜੇ ਕਿਆ ਥਾਉ ।” 
- ਸਾਰ ੪, ਵਾਰ ੨੦ਸ, ੧, ੧:੨ (1245) 
(1) ਚਮੜੇ ਦੇ ਵਸਤਰ ਪਾਣ ਵਾਲੇ 
“ਖਲੜੀ ਖਪਰੀ ਲਕੜੀ ਚਮੜੀ ਸਿਖਾ ਸੂਤੁ ਧੋਤੀ ਕੀਨੀ। ” 





1293 


- ਆਸਾ ੧, ੩੩. ੪:੧ (358) 
(2) ਚੰਮ ਦੀ ਥੈਲੀ 
“ਭਉ ਤੇਰਾ ਭਾਂਗ ਖਲੜੀ ਮੇਰਾ ਚੀਤੁ । ” 
- ਤਿਲੰ ੧, ੨, ੧:੧ (721) 


(1) ਧੌਂਕਣੀ (ਜਿਸ ਨਾਲ ਸੁਨਿਆਰੇ ਫੂਕ ਮਾਰਕੇ ਅੱਗ ਭਖਾਂਦੇ ਹਨ) 
“ਭਉ ਖਲਾ ਅਗਨਿ ਤਪ ਤਾਉ। ”” 
- ਜਪੁ ੧, ੩੮:੩ (8) 
(2) ਮੂਰਖ 
“ਜੋਰਾ ਦਾ ਆਖਿਆ ਪੁਰਖ ਕਮਾਵਦੇ ਸੇ ਅਪਵਿਤ ਅਮੇਧ ਖਲਾ। ”” 
- ਗਉਂ ੪, ਵਾਰ ੯ਸ, ੪, ੨:੪ (304) 
(3) ਖੜਾ, ਖਲੋਤਾ 
“ਓਸ ਦੈ ਆਖਿਐ ਕੋਈ ਨ ਲਗੈ ਨਿਤ ਓਜਾੜੀ ਪੂਕਾਰੇ ਖਲਾ। ” 
- ਗਉ ੪, ਵਾਰ ੧੫ਸ, ੪, ੧:੨ (308) 
(1) (ਅ. (ਖਲਾਸ) ਮੁਕਤ, ਆਜ਼ਾਦ 
“ਕਹਿ ਰਵਿਦਾਸ ਖਲਾਸ ਚਮਾਰਾ। ” 
- ਗਉ ਰਵਿ, ੨, ੩:੩ (345) 


ਹੋਰ ਰੂਪ: 
ਖਲਾਸੁ - 
“ਜਿਨ ਕੌ ਸਾਧੂ ਭੇਟੀਐ ਸੋ ਦਰਗਹ ਹੋਇ ਖਲਾਸੁ । ” (ਮੁਕਤ) 


- ਮਾਝ ੫. ਬਾਰਾ ੫:੬ (134) 
(2) ਮੁਕਤੀ, ਛੁਟਕਾਰਾ, ਖਲਾਸੀ 
“ਹਕੁ ਹੁਕਮੁ ਸਚੁ ਖੁਦਾਇਆ ਬੁਝਿ ਨਾਨਕ ਬੰਦਿ ਖਲਾਸ ਤਰਾ। ” 
- ਮਾਰੂ ੫, ਸੋਲਾ ੧੨, ੧੫:੩ (1084) 
ਹੋਰ ਰੂਪ: 
ਖਲਾਸੀ - 
“ਬੰਦਿ ਖਲਾਸੀ ਭਾਣੈ ਹੋਇ। ” (ਛੁਟਕਾਰਾ) 
- ਜਪੁ ੧, ੨੫:੧੦ (5) 
ਖਲਾਸੁ - 
“ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬੰਦਿ ਖਲਾਸੁ । ”” 
- ਮਾਰੂ ੫, ੧੪, ੧੨ (1002) 
ਖੁਆਂਦਾ ਹੈ 
“ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ। ”” 
- ਗੂਜ ੫, ਸੋਦ ੫, ੩੨ (10) 
ਬੀਜਾਂ ਵਿਚੋ" ਤੇਲ ਕੱਢ ਲੈਣ ਉਪ੍ਰੰਤ ਬਚਿਆ ਫੋਗ 
“ਕਾਚੀ ਸਰਸਉ' ਪੇਲਿ ਕੈ ਨਾ ਖਲਿ ਭਈ ਨ ਤੇਲੂ। ”” 
- ਸਲੋ ਕਬ, ੨੪੦੧੨ (1377) 





1294 


ਖਲਿਆ ---- ਖਲੋਤਿਆਂ 
“ਸੋ ਪ੍ਰਭੁ ਅਪੁਨਾ ਸਦਾ ਧਿਆਈਐ ਸੋਵਤ ਬੈਸਤ ਖਲਿਆ। ?” 
- ਸੂਹੀ ੫, ਛੱਤ ੭, ੩:੪ (782) 


- ਮਾਰੂ ੩, ਵਾਰ ੨੦ਸ, ੨, ੧:੨ (1093) 


“ਕੋਈ ਵਾਹੇ ਕੋ ਲੁਣੈ ਕੋ ਪਾਏ ਖਲਿਹਾਨਿ। ” 
- ਬਿਲਾ ੪, ਵਾਰ ੧੧ਸ, ੧, ੧:੧ (854) 


“ਇਕਿ ਸੰਗਿ ਹਰਿ ਕੈ ਕਰਹਿ ਰਲੀਆ ਹਉ ਪੁਕਾਰੀ ਦਰਿ ਖਲੀ। ” 
- ਆਸਾ ੧, ਛੰਤ ੧, ੩:੪ (436) 
ਹੋਰ ਰੂਪ: 
ਖਲੀਆ - 
“ਸੁਤ ਮੀਤ ਭ੍ਰਾਤ ਤੇ ਗੁਹਜੀ ਤਾ ਕੈ ਨਿਕਟਿ ਨ ਹੋਈ ਖਲੀਆ। ” (ਖਲੋਂਦੀ) 
- ਮਾਰੂ ੫, ੧੮, ੩:੩ (1004) 


“ਏਕ ਮਹਲਿ ਤੂੰ ਪੰਡਿਤੁ ਬਕਤਾ ਏਕ ਮਹਲਿ ਖਲੂ ਹੋਤਾ। ” 


- ਗਉ ੫, ੧੨੬", ੨੧੧ (206) 
“ਇਨ ਦੂਤਨ ਖਲੁ ਬਧੁ ਕਰਿ ਮਾਰਿਓ। ” (ਮੂਰਖ ਮਨ) 
- ਜੈਤ ਰਵਿ, ੧, ੫:੧ (710) 


“ਲਾਗੂ ਹੋਏ ਦੁਸਮਨਾ ਸਾਕਤਿ ਭਜਿ ਖਲੇ। ” 

- ਸਿਰੀ ੫, ੨੬, ੧੧ (70) 
(2) ਖੜੋ' ਕੇ, ਖਲੇ ਹੋ ਕੇ 
“ਜਿਸੁ ਨਾਲਿ ਜੋਰੁ ਨ ਚਲਈ ਖਲੇ ਕੀਚੈ ਅਰਦਾਸਿ। ”? 

- ਮਾਰੂ ੩, ੪, ੪:੧ (994) 


“ਵਿਚਿ ਕਰਤਾ ਪੁਰਖੁ ਖਲੋਆ। ”” (ਭਾਵ ਅੰਗ ਸੰਗ ਹੋਇਆ) 
- ਸੋਰ ੫, ੫੭, ੧੧ (623) 
“ਆਪੀਨੈ ਆਪੁ ਸਾਜਿਓਨੁ ਆਪੇ ਹੀ ਥੰਮਿ੍‌ ਖਲੋਆ। ” (ਖੜੋਤਾ ਹੈ) 
- ਰਾਮ ਬਸ, ਵਾਰ ੮:੨ (868) 
ਖਲੋਇਅੜਾ -- ਖਲੋਤਾ 
“ਸਾਜਨੜਾ ਮੇਰਾ ਸਜਨੜਾ ਨਿਕਟਿ ਖਲੋਇਅੜਾ ਮੇਰਾ ਸਾਜਨੜਾ। ? 
- ਰਮ ੫, ਛੰਤ ੧, ੧:੧ (924) 





1295 


ਖਲੋਇਆ --- ਖਲੋਤਾ 
“ਬੁਰੇ ਕਾਮ ਕਉ ਉਠਿ ਖਲੋਇਆ। ” 
- ਸੂਹੀ ੫, ੮, ੧:੧ (738) 


- ਆਸਾ ੫, ੪, ੧੨ (371) 


““ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ। ” (ਖਲੋਤੇ) 
- ਤਿਲੰ ੧, ੫, ੧:੩ (722) 


“ਬਹੁਤੇਰੀ ਥਾਈ ਰਲਾਇ ਰਲਾਇ ਦਿਤਾ ਉਘੜਿਆ ਪੜਦਾ ਅਗੈ ਆਇ ਖਲੋਹਾ। ” 
- ਰਾਮ ੫, ਵਾਰ ੭ਸ, ੫, ੨੮ (960) 


“ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ । ? 
- ਸਲੋ ਫਰ, ੧੨੭੧ (1384) 


“ਏਕੁ ਬੋਲੁ ਭੀ ਖਵਤੋ ਨਾਹੀ ਸਾਧਸੰਗਤਿ ਸੀਤਲਈ। ” 
- ਆਸਾ ੫, ੧੨੪, ੩੯੨ (402) 
ਖਵਲਾਵੈ ---- ਖੁਆਏ 
“ਆਇਆ ਕਾਲੁ ਦੁਖਦਾਈ ਹੋਏ ਜੋ ਬੀਜੇ ਸੋ ਖਵਲਾਵੈ ਗੋ । ” 


- ਕਾਨ ੪, ਅਸ, ੫, ੬੧੨ (1311) 


ਖੁਆਏ 
“ਅੰਮ੍੍‌ਿਤ ਫਲੁ ਹਰਿ ਏਕੁ ਹੈ ਆਪੇ ਦੇਇ ਖਵਾਇ। ” 
- ਸਿਰੀ ੩, ਅਸ ੨੦, ੩:੩ (66) 


ਹੋਰ ਰੂਪ: 
ਖਵਾਇਓ - 
“ਕਰਿ ਪੰਜੀਰੁ ਖਵਾਇਓ ਚੋਰ । ” (ਖਵਾਂਦੇ ਹਨ) 
- ਭੈਰ ੫, ੧, ੨:੧ (1136) 
ਖਵਾਏ - 
“ਲਾਵੈ ਮਾਤ ਪਿਤਾ ਸਦਾ ਗਲ ਸੇਤੀ ਮਨਿ ਜਾਣੈ ਖਟਿ ਖਵਾਏ। ”? 
- ਸਿਰੀ ੪, ਪਹ ੩, ੨:੩ (76) 


“ਲਸਕਰ ਨੇਬ ਖਵਾਸ ਸਭ ਤਿਆਗੇ ਜਮ ਪੁਰਿ ਊਠਿ ਸਿਧਾਸ। ”” 
- ਗੂਜ ਪ, ੫, ੨:੨ (496) 





1296 


“ਨੇਬ ਖਵਾਸ ਭਲਾ ਦਰਵਾਜਾ। ? (ਭਾਵ ਗਿਆਨ ਇੰਦੇ) 
- ਮਾਰੂ ੧, ਸੋਲਾ ੧੬, ੧੫:੨ (1037) 
ਹੋਰ ਰੂਪ: 
ਖਵਾਸੀ - 
“ਕਿਆ ਲਸਕਰ ਕਿਆ ਨੇਬ ਖਵਾਸੀ ਆਵੈ ਮਹਲੀ ਵਾਸੁ । ”” 
- ਮਾਝ ੧, ਵਾਰ ੧੦ਸ, ੧, ੨:੫ (142) 
(1) ਖਾਸ/ਸ਼ਾਹੀ ਸੇਵਕ, ਵੇਖੋ “ਖਵਾਸ 
(2) ਸੇਵਕੀ, ਚੋਬਦਾਰੀ 
“ਨਾਰਦ ਸਾਰਦ ਕਰਹਿ ਖਵਾਸੀ। ” 
- ਆਸਾ ਕਬ, ੧੩, ੨੧ (478) 
--- ਖਵਾਈਐ 
“ਏਸ ਨੇ ਕੂੜੁ ਬੋਲਿ ਕਿ ਖਵਾਲੀਐ ਜਿ ਚਲਦਿਆ ਨਾਲਿ ਨ ਜਾਇ। ” 
- ਗੂਜ ੩, ਵਾਰ ੭ਸ, ੩, ੧:੨ (511) 


““ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ ਘਾਹ। ” 
- ਮਾਝ ੧, ਵਾਰ ੧੪ਸ, ੧, ੧:੧ (144) 


ਹੋਰ ਰੂਪ: 
“ਤਿਨ ਕਉ ਕਿਆ ਕੋਈ ਦੇਇ ਖਵਾਲੈ ਓਇ ਆਪਿ ਬੀਜਿ ਆਪੇ ਹੀ ਖਾਂਤਿ। ? 
- ਮਲਾ ੪, ੫, ੩੨ (1264) 


“ਪ੍ਰਭ ਦਾਸ ਕਾ ਦੁਖੁ ਨ ਖਵਿ ਸਕਹਿ ਫੜਿ ਜੋਨੀ ਜੁਤੇ। ” 
- ਗੂਜ ੫, ਵਾਰ ੨੦੨ (523) 


ਹੋਰ ਰੂਪ: 
ਖਵੇ - 
““ਵਿਛੋਹੇ ਜੰਬੂਰ ਖਵੇ ਨ ਵੰਵਨਿ ਗਾਖੜੇ। ” 


- ਗੂਜ ੫, ਵਾਰ ੧੧ਸ, ੫, ੧:੧ (520) 
ਖਵੈ - 
“ਆਵਟਣੁ ਆਪੇ ਖਵੈ ਦੁਧ ਕਉ ਖਪਣਿ ਨ ਦੇਇ।” 
- ਸਿਰੀ ੧, ਅਸ ੧੧, ੪੨ (60) 


“ਧਰਣਿ ਸੁਵੰਨੀ ਖੜ ਰਤਨ ਜੜਾਵੀ ਹਰਿ ਪ੍ਰੇਮ ਪੁਰਖੁ ਮਨਿ ਵੁਠਾ। ? 
- ਗਉਂ ੫, ਵਾਰ ੧੭ਸ, ੫, ੧:੧ (322) 
ਖੜਸਨਿ ---- ਲੈ ਜਾਣਗੇ 
“ਇਕ ਰਤੀ ਗੁਣ ਨ ਸਮਾਣਿਆ ਵਣਜਾਰਿਆ ਮਿਤ਼ਾ ਅਵਗਣ ਖੜਸਨਿ ਬੰਨਿ।” 





1297 


- ਸਿਰੀ ੧, ਪਹ ੨, ੫:੨ (76) 
ਖਟਕਾ, ਧੜਕਾ, ਦਹਿਲ 
“ਹੰਊਮੈ ਅੰਦਰਿ ਖੜਕੁ ਹੈ ਖੜਕੇ ਖੜਕਿ ਵਿਹਾਇ। ” 
- ਵਡ ੪, ਵਾਰ ੧੬ਸ, ੩, ੨੧ (592) 
(1) ਖੜਕਾਰ, ਖੜਾਕ 
“ਘੁੰਘਰ ਖੜਕੁ ਤਿਆਗਿ ਵਿਸੁਰੇ । ? 
੍‌੍ ੍‌੍ - ਰਾਮ ੫, ੮, ੩:੨ (885) 
(2) ਖਟਕਾ 
“ਹੰਊਮੈ ਅੰਦਰਿ ਖੜਕੁ ਹੈ ਖੜਕੇ ਖੜਕਿ ਵਿਹਾਇ। ” 
- ਵਡ ੪, ਵਾਰ ੧੬ਸ, ੩, ੨੧ (592) 


“ਹੰਊਮੈ ਅੰਦਰਿ ਖੜਕੁ ਹੈ ਖੜਕੇ ਖੜਕਿ ਵਿਹਾਇ। ”” (ਧੁੜਕੂ) 
- ਵਡ ੪, ਵਾਰ ੧੬ਸ, ੩, ੨੧ (592) 


- ਮਾਰੂ ੧, ੧੨, ੪:੨ (993) 


“ਮਤਿ ਗੁਰ ਆਤਮ ਦੇਵ ਦੀ ਖੜਗਿ ਜੋਰਿ ਪਰਾਕੁਇ ਜੀਅ ਦੈ। ”” 
- ਰਾਮ ਬਸ, ੧:੫ (966) 
ਖੜਗੁ - 
“ਗੁਰ ਗਿਆਨੁ ਖੜਗੁ ਹਥਿ ਧਾਰਿਆ ਜਮੁ ਮਾਰਿਅੜਾ ਜਮਕਾਲਿ। ”” 
- ਗਉ ੪, ਕਰ ੨, ੭:੨ (235) 


“ਪਾਇਆ ਖਜਾਨਾ ਬਹੁਤੁ ਨਿਧਾਨਾ ਸਾਣਥ ਮੇਰੀ ਆਪਿ ਖੜਾ। ” 
- ਆਸਾ ੫, ਛੰਤ ੧, ੪:੪ (453) 


“ਖੜਿ ਦਰਗਹ ਪੈਨਾਈਐ ਮੁਖਿ ਹਰਿ ਨਾਮ ਨਿਵਾਸੁ। ? 
- ਸਿਰੀ ੧, ੧੮, ੩:੩ (21) 


ਹੋਰ ਰੂਪ: 
ਖੜਿਆ - 
“ਨਰਕਿ ਘੋਰਿ ਮੁਹਿ ਕਾਲੈ ਖੜਿਆ ਜਿਉ ਤਸਕਰੁ ਪਾਇ ਗਲਾਵੈ । ” 
- ਗਉਂ ੪, ਵਾਰ ੮ਸ, ੪, ੧:੭ (303) 





1298 


“ਹਉ ਪੰਥੁ ਦਸਾਈ ਨਿਤ ਖੜੀ ਕੋਈ ਪ੍ਰਭੁ ਦਸੇ ਤਿਨਿ ਜਾਉ। ”? 
- ਸਿਰੀ ੪, ੬੮, ੧:੧ (41) 


ਖੜੀਅਸਿ --- ਲੈ ਜਾਏ ਜਾਣਗੇ 
“ਬਿਨੁ ਬੂਝੇ ਸਭ ਖੜੀਅਸਿ ਬੰਧਿ। ” 
- ਬਸੰ ੧, ੩, ੩:੪ (1169) 


ਖੜੀਆਂ ---- ਖੜੋਤੀਆਂ 
“ਇਕੁ ਲਖੁ ਲਹਨ੍ਿ ਬਹਿਠੀਆ ਲਖੁ ਲਹਨਿ ਖੜੀਆ। ”” 
- ਆਸਾ ੧, ਅਸ ੧੧, ੩੧ (417) 
ਹੋਰ ਰੂਪ: 
ਖੜੀਆਹ - 
“-ਰੀਸਾ ਕਰਿਹ ਤਿਨਾੜੀਆ ਜੋ ਸੇਵਹਿ ਦਰੁ ਖੜੀਆਹ। ” 
- ਸਿਰੀ ੪, ਵਾਰ ੭ਸ, ੧, ੨:੩ (85) 
“ਜਿਨੀ ਰਾਵਿਆ ਪੁਭੁ ਆਪਣਾ ਸੇ ਦਿਸਨਿ ਨਿਤ ਖੜੀਆਹ। ” (ਤਿਆਰ ਬਰ 
ਤਿਆਰ, ਸੁਚੇਤ) 
- ਮਾਝ ੫. ਬਾਰਾ ੧੦੬ (135) 


“ਖੜੁ ਪਕੀ ਕੁੜਿ ਭਜੈ ਬਿਨਸੈ ਆਇ ਚਲੈ ਕਿਆ ਮਾਣੁ। ” 
- ਸਿਰੀ ੧, ਪਹ ੨, ੪੫ (76) 
(2) ਘਾਹ 
“ਪਸੂ ਮਿਲਹਿ ਚੰਗਿਆਈਆ ਖੜੁ ਖਾਵਹਿ ਅੰਮ੍ਰਿਤੁ ਦੇਹਿ। ” 
- ਗੂਜ ੧, ੧, ੩:੧ (489) 


(1) ਖਲੋਤੇ 
“ਦਰਿ ਸੇਵਨਿ ਸੰਤ ਜਨ ਖੜੇ ਪਾਇਨਿ ਗੁਣੀ ਨਿਧਾਨੁ । ” 
- ਸਿਰੀ ੩, ੪੯, ੧:੩ (32) 
“ਜਾ ਬਹਹਿ ਗੁਰਮੁਖਿ ਹਰਿ ਨਾਮੁ ਬੋਲਹਿ ਜਾ ਖੜੇ ਗੁਰਮੁਖਿ ਹਰਿ ਹਰਿ ਕਹਿਆ। ” 
- ਤੁਖਾਂ ੪, ਛੰਤ ੨, ੨:੫ (1114) 


ਹੋਰ ਰੂਪ: 
ਖੜੋ  - 
“ਸਾਸਤੁ ਬੇਦੁ ਬਕੈ ਖੜੋ ਭਾਈ ਕਰਮ ਕਰਹੁ ਸੰਸਾਰੀ। ? (ਖੜੇ ਹੋ ਕੇ) 
- ਸੋਰ ੧, ਅਸ ੨, ੨੧੧ (635) 


< 


ਖੜੋਆ - 
“ਆਪਣੇ ਚਰਣ ਜਪਾਇਅਨੁ ਵਿਚਿ ਦਯੁ ਖੜੋਆ। ”? 

- ਬਸੰ ੫, ਵਾਰ ੨:੨ (1193) 
(2) ਲੈ ਗਏ 
“ਨਰਪਤਿ ਰਾਜੇ ਰੰਗ ਰਸ ਮਾਣਹਿ ਬਿਨੁ ਨਾਂਵੈ ਪਕੜਿ ਖੜੇ ਸਭਿ ਕਲਘਾ। ” 

- ਸੂਹੀ 8, ੨, ੨੨੧ (731) 
“ਇਕਿ ਖੜੇ ਰਸਾਤਲਿ ਕਰਿ ਮਨਮੁਖ ਗਾਵਾਰਾ। ” (ਪਾਏ ਗਏ) 





1299 


- ਮਾਰੂ ੫, ਸੋਲਾ ੧੦, ੮:੨ (1081) 


“ਛਡਿ ਖੜੋਤੇ ਖਿਨੈ ਮਾਹਿ ਜਿਨ ਸਿਉ ਲਗਾ ਹੇਤੁ। ? 
- ਮਾਝ ੫. ਬਾਰਾ ੭:੫ (134) 
ਖੜੋੱਦਾ ਹੈ 
“ਆਪਿ ਖੜੋਵਹਿ ਆਪਿ ਕਰਿ ਆਪੀਣੈ ਆਪਾਹੁ । ” 
- ਸੂਹੀ ੩, ਵਾਰ ੧੦ਸ, ੧, ੧:੩ (788) 


੮ 


ਖਲੋਣਾ 
“ਜਹ ਜਹ ਰਖਹਿ ਆਪਿ ਤਹ ਜਾਇ ਖੜੋਵਣਾ। ”” 
- ਗੂਜ ੫, ਵਾਰ ੧੮੨ (523) 


ਖਾਵਾਂ 
“ਨਦਰੀ ਕਿਸੈ ਨ ਆਵਊ ਨਾ ਕਿਛੁ ਪੀਆ ਨ ਖਾਉ।” 


- ਸਿਰੀ ੧, ੨, ੩੨ (15) 
“ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ। ” (ਖਾਵੇ) 
- ਆਸਾ ਕਬ, ੧੪, ੩:੨ (479) 


- ਜਪੁ ੧, ੧੩੦੩ (3) 
“ਮਨਮੁਖਿ ਸੋਝੀ ਨਾ ਪਵੈ ਵੀਛੁੜਿ ਚੋਟਾ ਖਾਇ। ” 
- ਸਿਰੀ ੧, ਅਸ ੧੧, ੧੦੪੨ (60) 
“ਹੁਕਮੁ ਪਇਆ ਧੁਰਿ ਖਸਮ ਕਾ ਅਤੀ ਹੁ ਧਕਾ ਖਾਇ। ” 
`` = ਮਾਝ ੧, ਵਾਰ ੨੨ਸ, ੨, ੧:੩ (148) 
(2) ਖਾ ਕੇ, ਸੇਵਨ ਕਰਕੇ 
“ਉਤੁ ਭੁਖੈ ਖਾਇ ਚਲੀਅਹਿ ਦੁਖ । ? 
੍‌੍ ੍‌੍ - ਆਸਾ ੧, ਸੋਦ ੩, ੧:੪ (9) 
“ਸਾਜਨਿ ਮਿਲਿਐ ਸੁਖੁ ਪਾਇਆ ਜਮਦੂਤ ਮੁਏ ਬਿਖੁ ਖਾਇ। ” 
੍‌੍ - ਸਿਰੀ ੧, ਅਸ ੪, ੫:੨ (55) 
“ਅੰਤਰਿ ਲੋਭਿ ਮਹਾ ਗੁਬਾਰਾ ਤੁਹ ਕੂਟੈ ਦੁਖ ਖਾਇ। ” (ਸੇਵਨ ਕਰਦਾ/ ਹੰਡਾਂਦਾ ਹੈ) 
- ਸਾਰ ੪, ੪, ੪:੨ (1199) 
ਹੋਰ ਰੂਪ: 
ਖਾਇਓ - 
“ਖਿਮਾ ਗਹੀ ਸਚੁ ਸੰਚਿਓ ਖਾਇਓ ਅੰਮ੍ਰਿਤ ਨਾਮ। ”? 
- ਗਉਂ ੫, ਬਾਅ ੫੩:੩ (261) 
ਖਾਇਆ - 
“ਮਿਠਾ ਕਰਿ ਕੈ ਖਾਇਆ ਕਉੜਾ ਉਪਜਿਆ ਸਾਦੁ। ? 
- ਸਿਰੀ ੫, ੯੧, ੧:੧ (50) 
ਖਾਇਐ - 





1300 


“ਹਰਿ ਨਾਮੁ ਹਮਾਰਾ ਭੋਜਨੁ ਛਤੀਹ ਪਰਕਾਰ ਜਿਤੁ ਖਾਇਐ ਹਮ ਕਉ ਫ਼ਿਪਤਿ 
ਭਈ। ”” 
- ਵਡ ੪, ਵਾਰ ੧੭੧ (593) 
(3) ਕਰਦਾ, ਖਾਂਦਾ, ਮੰਨਦਾ 
“ਸੁਰਤਿ ਹੋਂਵੈ ਪਤਿ ਊਗਵੈ ਗੁਰ ਬਚਨੀ ਭਉ ਖਾਇ। ” 
- ਸਿਰੀ ੧, ੧੦, ੪:੨ (18) 
“ਮਨੁ ਬੈਰਾਗੀ ਜਾਂ ਸਬਦਿ ਭਉ ਖਾਇ। ” (ਕਰਦਾ ਹੈ) 
- ਗਉ ੩, ਅਸ ੮, ੨:੧ (233) 
(4) ਖਾਂਦਾ ਹੈ, ਭੁਗਤਦਾ ਹੈ 
“ਆਪਿ ਬੀਜਿ ਆਪੇ ਹੀ ਖਾਇ। ” 
- ਸਿਰੀ ੧, ੩੨, ੨੪ (25) 
“ਰਸੁ ਅੰਮ੍ਰਿਤੁ ਨਾਮੁ ਰਸੁ ਅਤਿ ਭਲਾ ਕਿਤੁ ਬਿਧਿ ਮਿਲੈ ਰਸੁ ਖਾਇ। ” (ਖਾਈਏ) 
- ਸਿਰੀ ੪, ੬੯, ੧:੧ (41) 
(5) ਹੜਪਦਾ, ਮੁਕਾਂਦਾ, ਖਤਮ ਕਰਦਾ 
“ਆਪੈ ਨੰ ਆਪੁ ਖਾਇ ਮਨੁ ਨਿਰਮਲੁ ਹੋਂਵੈ ਗੁਰ ਸਬਦੀ ਵੀਚਾਰੁ । ” 
- (ਅਹੰਕਾਰ ਨੂੰ ਸ੍ਰੈ-ਰੂਪ (ਸਹੇ ਦੀ ਪਛਾਣ) ਖਤਮ ਕਰਦਾ ਹੈ) 
- ਸਿਰੀ ੪, ਵਾਰ ੧੦ਸ, ੩, ੨੩ (86) 
“ਮਰੈ ਨ ਜਨਮੈ ਕਾਲੁ ਨ ਖਾਇ। ” 
- ਗਉਂ ੩, ਅਸ ੧, ੫:੩ (229) 
“ਹਰਿ ਸਿਉ ਚਿਤੁ ਲਾਗੇ ਫਿਰਿ ਕਾਲ ਨ ਖਾਇ। ” (ਡਰਾਂਦਾ) 
- ਧਨਾ ੧, ੪, ੧੨ (661) 
“ਸੋ ਮੁਨਿ ਮਨ ਕੀ ਦੁਬਿਧਾ ਖਾਇ। ” (ਦੂਰ/ਖਤਮ ਕਰੇ) 
- ਭੈਰ ਰਵਿ ੧, ੨:੧ (1167) 


ਹੋਰ ਰੂਪ: 
ਖਾਇਓ - 
“ਬਿਸਰਤ ਪ੍ਰਭ ਕੇਤੇ ਦੁਖ ਗਨੀਅਹਿ ਮਹਾ ਮੋਹਨੀ ਖਾਇਓ। ”” 
- ਗੂਜ ੫, ੨੫, ੧੨ (501) 


ਖਾਇਆ - 
“ਜਿਨਿ ਲਾਈ ਪ੍ਰੀਤਿ ਸੋਈ ਫਿਰਿ ਖਾਇਆ। ” (ਮਾਇਆ ਦਾ ਸੁਭਾ ਦੱਸ ਰਹੇ ਹਨ) 

- ਆਸਾ ੫, ੧, ੧੧ (370) 
“ਨਿਜ ਘਰਿ ਬੈਸਿ ਰਹੇ ਭਉ ਖਾਇਆ। ” (ਮੁਕਾ/ਖਤਮ ਕਰ ਦਿਤਾ) 

- ਮਾਰੂ ੧, ਸੋਲਾ ੩, ੬:੧ (1022) 

(6) ਖਵਾ ਕੇ 
“ਮਾਤਾ ਪ੍ਰੀਤਿ ਕਰੇ ਪੁਤੁ ਖਾਇ। ”” 

- ਗਉ ੪, ੪੧, ੧:੧ (164) 
(7) ਕਰੇ/ਕਰਦਾ ਹੈ 
“ਜੇ ਵਡਿਆਈਆ ਆਪੇ ਖਾਇ। ” 

- ਧਨਾ ੧, ੬, ੩੩ (662) 


ਖਾਇਕਾ ---- ਗਪੀ, ਵਧਾ ਕੇ ਗਲ ਕਰਨ ਵਾਲਾ 





1301 


“ਦੀਦਾਰੁ ਪੂਰੇ ਪਾਇਸਾ ਥਾਉ ਨਾਹੀ ਖਾਇਕਾ। ”” 
- ਸਿਰੀ ੪, ਵਾਰ ੨ਸ, ੧, ੨੨ (83) 
ਹੋਰ ਰੂਪ: 
ਖਾਇਕੁ - 
“ਜੇ ਕੋ ਖਾਇਕੁ ਆਖਣਿ ਪਾਇ। ” 
- ਜਪੁ ੧, ੨੫:੧੨ (5) 


<ਯ 


“ਗੁਰ ਕਾ ਸਬਦੁ ਅੰਮ੍ਰਿਤੁ ਰਸੁ ਖਾਇਣ। ” 
- ਰਾਮ ੫, ਵਾਰ ੧੧ਸ, ੫, ੧:੩ (962) 


(1) ਖਾਧੀ, ਸੇਵਨ ਕੀਤੀ 
“ਬਿੰਖੇ ਠਗਉਰੀ ਜਿਨਿ ਜਨਿ ਖਾਈ।” 

- ਗਉ ੫, ੧੬੬, ੨:੧ (199) 
“ਪਾਤਾਲੀ ਆਕਾਸੀ ਸਖਨੀ ਲਹਬਰ ਬੂਝੀ ਖਾਈ ਰੇ। ” (ਖਾਧੀ ਜਾ ਕੇ) 
- "ਮਹਾਨਕੋਸ਼” ਅਰਥ “ਖਾਣ ਵਾਲੀ” ਕਰਦਾ ਹੈ । 

- ਆਸਾ ੫, ੪੪, ੧੧੨ (381) 
“ਮੁਖਿ ਮੀਠੀ ਖਾਈ ਕਉਰਾਇ। ” (ਖਾਧਿਆਂ) 

- ਪ੍ਰਭਾ ੫, ਅਸ ੧, ੨:੩ (1347) 


ਹੋਰ ਰੂਪ: 


ਖਾਂਈ - 
“ਤੁਮਰਾ ਦੀਆ ਪੈਨੁਉ ਖਾਂਈ। ” (ਖਾਂਧਾ ਹਾਂ) 
- ਆਸਾ ੫, ੬੦, ੨੧ (386) 
ਖਾਈਐ - 
“ਵਿਣੁ ਨਾਂਵੈ ਸਭ ਵਿਸੁ ਪੈਂਝੈ ਖਾਈਐ। ” 
- ਮਾਝ ੧, ਵਾਰ ੧੪:੪ (144) 


“ਨਾਮੁ ਨ ਲੇਵੈ ਮਰੈ ਬਿਖੁ ਖਾਏ । ”” 
- ਮਾਝ ੩, ਅਸ ੧੭, ੬੨ (119) 
(2) ਖਤਮ ਕਰਨਾ, ਹੜਪਨਾ 
“ਸਾ ਸਾਪਨਿ ਹੋਇ ਜਗ ਕਉ ਖਾਈ। ”? 
- ਗਉਂ ਕਬ, ੩੦, ੨:੨ (329) 
“ਜਿਨਿ ਸਾਚੁ ਪਛਾਨਿਆ ਤਿਨਿ ਸ਼ੁਪਨੀ ਖਾਈ। ” (ਖਤਮ ਕੀਤੀ) 
- ਆਸਾ ਕਬ, ੧੯, ੨੯੨ (480) 


“ਗੁਰਮੁਖਿ ਮਰੈ ਨ ਕਾਲੁ ਨ ਖਾਏ ਗੁਰਮੁਖਿ ਸਚਿ ਸਮਾਵਣਿਆ। ”? 
- ਮਾਝ ੩, ਅਸ ੨੬, ੨੩ (125) 
(3) ਸਹਾਰਦਾ ਹੈ 





1302 


“ਚੋਰੈ ਵਾਂਗੂ ਪਕੜੀਐ ਬਿਨੁ ਨਾਵੈ ਚੋਟਾ ਖਾਈ। ” 
- ਆਸਾ ੩, ਅਸ ੨੮, ੬੧੨ (425) 
ਹੋਰ ਰੂਪ: 
ਖਾਈਐ - 
“ਇਨ ਬਿਧਿ ਮਨੁ ਸਮਝਾਈਐ ਪੁਰਖਾ ਬਾਹੁੜਿ ਚੋਟ ਨ ਖਾਈਐ। ”” 
- ਰਾਮ ੧, ਸਿਗੋ ੯:੩ (939) 
ਖਾਏ - 
“ਜਮ ਦਰਿ ਬਧਾ ਚੋਟਾ ਖਾਏ। ”? 
- ਮਾਝ ੧, ਅਸ ੧, ੪੨ (109) 
(4) ਕਿਲੇ ਦੇ ਦੁਆਲੇ ਪੁੱਟੀ ਗਈ ਖੰਦਕ ਜਿਸ ਵਿਚ ਪਾਣੀ ਭਰਿਆ ਹੁੰਦਾ ਹੈ ਤਾਂ ਜੋ 
ਦੁਸ਼ਮਨ ਦੀ ਕਿਲ੍ਹੇ ਤੱਥ ਪਹੁੰਚ ਨ ਹੋ ਸਕੇ। 
“ਲੰਕਾ ਸਾ ਕੋਟੁ ਸਮੁੰਦ ਸੀ ਖਾਈ। ”? 
- ਆਸਾ ਕਬ, ੨੧, ੧੯੧ (481) 


- ਗਉਂ ੫, ੭੧", ੩:੩ (176) 


“ਅਗੈ ਗਏ ਸਿੰਵਾਪਸਨਿ ਚੋਟਾਂ ਖਾਸੀ ਕਉਣੁ। ” 
- ਸਲੋ ਫਰ, ੪੪੨ (1380) 
(2) ਤਮ, ਸ਼ੇਸ਼ਟ 
“ਸਦਾ ਅਨੰਦੁ ਕਰੇ ਆਨੰਦੀ ਜਿਸੁ ਸਿਰਪਾਉ ਪਾਇਆ ਗਲਿ ਖਾਸਾ ਹੈ। ” 
- ਮਾਰੂ ੫, ਸੋਲਾ ੨, ੧੩:੩ (1073) 
(1) ਖਾਸ, ਵਿਸ਼ੇਸ਼ 
“ਫਛਪਨ ਕੋਟਿ ਜਾ ਕੇ ਖੇਲ ਖਾਸੀ। ” (ਖਾਸ ਸੇਵਕ (ਖੇਲ) 
- ਭੈਰ ਕਬ, ੧੫, ੧:੪ (1161) 
(2) ਖਾਵੇਗਾ, ਵੇਖੋ “ਖਾਸਾ” (1) 
(1) ਖਾਂਦਾ ਹੈ 
“ਬਹੁਤੁ ਪਏ ਅਸਗਾਹ ਗੋਤੇ ਖਾਹਿ । ? 
- ਮਾਝ ੧; ਵਾਰ ੧੭ਸ, ੧; ੧:੪ (145) 
ਹੋਰ ਰੂਪ: 


ਖਾਹੀ - 
“ਜੋ ਸਤਿਗੁਰਿ ਫਿਟਕੇ ਸੇ ਸਭ ਜਗਤ ਫਿਟਕੇ ਨਿਤ ਭੰਭਲ ਭੂਸੇ ਖਾਹੀ। ” 
- ਗਉ ੪, ਵਾਰ ੧੫ਸ, ੪, ੨:੩ (308) 
“ਜਾਇ ਪਹੂਚਹਿ ਖਸਮ ਕਉ ਜਉ ਬੀਚਿ ਨ ਖਾਹੀ ਕਾਂਬ। ” 
- ਸਲੋ ਕਬ, ੧੩੪੧੨ (1371) 


(2) ਸੇਵਨ ਕਰਦਾ/ਛਰਦਾ ਹੈ 





1303 


“ਸੂਤਕੁ ਭੋਜਨੁ ਜੇਤਾ ਕਿਛੁ ਖਾਹਿ। ” 

- ਗਉਂ ੩, ਅਸ ੧, ੩:੨ (229) 
“ਜਿਹ ਪ੍ਸਾਦਿ ਛਤੀਹ ਅੰਮ੍ਰਿਤ ਖਾਹਿ। ” 

- ਗਉ ੫. ਸੁਖ ੬, ੧:੧ (269) 


- ਬਸੰ ਪ, ਅਸ ੨, ੫:੨ (1192) 


“ਸਿਰੁ ਖੋਹਾਇ ਪੀਅਹਿ ਮਲਵਾਣੀ ਜੂਠਾ ਮੰਗਿ ਮੰਗਿ ਖਾਹੀ। ” 
- ਮਾਝ ੧, ਵਾਰ ੨੬ਸ, ੧, ੧੧ (149) 
ਖਾਂਹੀ - 
“ਆਾਤ ਪਿਤਾ ਕੀ ਰਕਤੁ ਨਿਪੰਨੇ ਮਛੀ ਮਾਸੁ ਨ ਖਾਂਹੀ। ” 
- ਮਲਾ ੧, ਵਾਰ ੨੫ਸ, ੧, ੨:੮ (1289) 


- ਜਪੁ ੧, ੨੦੯ (4) 


“ਹਰਿ ਹਰਿ ਕਰਹਿ ਸਿ ਸੂਕਹਿ ਨਾਹੀ ਨਾਨਕ ਪੀੜ ਨ ਖਾਹਿ ਜੀਉ। ” 

- ਆਸਾ ੧, ਛੰਤ ੪, ੪:੫ (438) 
“ਜਮ ਮਗਿ ਬਾਧਾ ਖਾਹਿ ਚੋਟਾ ਸਬਦ ਬਿਨੁ ਬੇਤਾਲਿਆ। ” 

- ਆਸਾ ੧, ਛੰਤ ੫, ੨੫ (439) 
ਹੋਰ ਰੂਪ: 
ਖਾਹਿਗਾ - 
“ਸਿਮਰਨੁ ਭਜਨੁ ਦਇਆ ਨਹੀ ਕੀਨੀ ਤਉ ਮੁਖਿ ਚੋਟਾ ਖਾਹਿਗਾ। ”? 

- ਮਾਰੂ, ਕਬ, ੧, ੨:੨ (1106) 


“ਅਵਗਣਿ ਮੁਠੇ ਚੋਟਾ ਖਾਹੀ। ? 
- ਆਸਾ ੩, ੪੦, ੩:੪ (361) 


ਖਾਹੁ - 
“ਮੁਹੇ ਮੁਹਿ ਚੋਟਾ ਖਾਹੁ ਵਿਣੁ ਗੁਰ ਕੋਇ ਨਾ ਛੁਟਸੀ। ” 
- ਪਲਾਂ ੧, ਵਾਰ ੧੩:੬ (1288) 


(4) ਸੁਣੀਐ (ਭਾਵ) 
“ਕੰਨੀ ਸੂਤਕੁ ਕੰਨਿ ਪੈ ਲਾਇਤਬਾਰੀ ਖਾਹਿ । ” 
- ਆਸਾ ੧, ਵਾਰ ੧੮ਸ, ੧, ੨:੩ (472) 
(5) ਕਰਨਾ (ਭਾਵ) 
“ਲੋਕ ਮੁਹਾਵਹਿ ਚਾੜੀ ਖਾਹਿ। ” (ਚੁਗਲੀ ਕਰਦਾ ਹੈ) 
- ਰਾਮ ੩, ਵਾਰ ੧੧ਸ, ੧, ੧:੧੨ (951) 





1304 


“ਜੀਵਦਿਆ ਨ ਚੇਤਿਓ ਮੁਆ ਰਲੰਦੜੋ ਖਾਕ। ”? 
- ਗੂਜ ੫, ਵਾਰ ੧੯, ੫, ੧:੧ (523) 


ਹੋਰ ਰੂਪ: 


ਖਾਕੁ - 
“ਆਬ ਖਾਕੁ ਜਿਨਿ ਬੰਧਿ ਰਹਾਈ ਧੰਨੁ ਸਿਰਜਣਹਾਰੋ । ” 
- ਸਿਰੀ ੧, ੨੮, ੧:੨ (24) 
(1) ਮਿੱਟੀ, ਵੇਖੋ “ਖਾਕ? 
“ਕਹਿਆ ਨ ਮਾਨਹਿ ਸਿਰਿ ਖਾਕੁ ਛਾਨਹਿ ਜਿਨ ਸੰਗਿ ਮਨੁ ਤਨੁ ਜਾਲਿਆ। ? 
(ਸੁਆਹ) 
- ਜੈਤ ੫, ਛੰਤ ੩, ੩:੪ (705) 
(2) ਧੂੜ (ਚਰਨ) 
“ਖਾਕੁ ਸੰਤਨ ਕੀ ਦੇਹੁ ਪਿਆਰੇ । ” 
- ਮਾਝ ੫, ੧੪, ੪:੧ (98) 
“ਦਾਨ ਮਹਿੰਡਾ ਤਲੀ ਖਾਕੁ ਜੇ ਮਿਲੈ ਤ ਮਸਤਕਿ ਲਾਈਐ। ” 
- ਆਸਾ ੧, ਵਾਰ ੧੦:੧ (468) 
ਹੋਰ ਰੂਪ: 


ਖਾਕੁ - 
“ਜਾ ਸਾਥੀ ਉਠੀ ਚਲਿਆ ਤਾ ਧਨ ਖਾਕੂ ਰਾਲਿ। ” (ਮਿੱਟੀ ਵਿਚ) 


- ਸਿਰੀ ੫, ੯੩, ੧:੨ (50) 


“ਲਖ ਖਟੀਅਹਿ ਲਖ ਸੰਜੀਅਹਿ ਖਾਜਹਿ ਲਖ ਆਵਹਿ ਲਖ ਜਾਹਿ। ”” 
- ਆਸਾ ੧, ੩੧, ੨੯੧ (358) 


ਖਾਜੀਨਿਆ -- ਖਜ਼ਾਨੇ, ਭੰਡਾਰ 
“ਸਚੁ ਤੇਰੇ ਖਾਜੀਨਿਆ ਸਚੁ ਤੇਰਾ ਪਾਸਾਰਾ। ” 
- ਸ਼ੂਹੀ ੫, ੪੭, ੨੨ (746) 


੫ 


ਖਾਣ ਯੋਗ ਪਦਾਰਥ 
“ਕਲਿ ਹੋਈ ਕੁਤੇ ਮੁਹੀ ਖਾਜੁ ਹੋਆ ਮੁਰਦਾਰੁ । ” 
- ਸਾਰ ੪, ਵਾਰ ੧੪ਸ, ੧, ੧:੧ (1242) 


ਖਾਂਦਾ 
“ਜੀਵਣ ਮਰਣਾ ਜਾਇ ਕੇ ਏਥੈ ਖਾਜੈ ਕਾਲਿ। ” 
- ਸਿਰੀ ੧, ੩, ੨:੧ (15) 
“ਜੀਉ ਪਿੰਡੁ ਸਭੁ ਤਿਸ ਦਾ ਦੇ ਖਾਜੈ ਆਪਿ ਗਵਾਈਐ। ” (ਦੇ ਕੇ ਖਾਈਐ) 
- ਆਸਾ ੧, ਵਾਰ ੫:੨ (465) 
“ਵਖਰੁ ਰਾਖੁ ਮੁਈਏ ਖਾਜੈ ਖੇਤੀ ਰਾਮ। ? (ਖਾਧੀ ਜਾ ਰਹੀ ਹੈ) 
- ਤੁਖਾ ੧, ਛੰਤ ੨, ੨:੨ (1110) 





1305 


- ਸੋਰ ਕਬ, ੧੧, ੩:੧ (656) 


“ਬੇਸੁਮਾਰ ਸਾਹੁ ਪੁਭੁ ਪਾਇਆ ਲਾਹਾ ਚਰਨ ਨਿਧਿ ਖਾਟ।” 
- ਮਲਾ ੫, ੧੪, ੧੦੨ (1269) 
ਹੋਰ ਰੂਪ: 
ਖਾਟਹੁ - 
“ਸਾਂਝੀ ਕਰਹੁ ਨਾਮ ਧਨੁ ਖਾਟਹੁ ਗੁਰ ਕਾ ਸਬਦੁ ਵੀਚਾਰੇ। ” (ਕਮਾਓ) 
- ਸਾਰ ੫, ੮੦, ੧":੨ (1220) 


- ਕਾਨ ੫, ੩੬, ੧:੪ (1305) 


- ਧਨਾ ੫, ੨੩, ੧:੨ (676) 


“ਹਉ ਸੰਚਉ ਹਉ ਖਾਟਤਾ ਸਗਲੀ ਅਵਧ ਬਿਹਾਨੀ। ”” 
- ਗਉ ੫. ਅਸ ੧੫, ੧":੧ (242) 


“ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ। ? 
- ਗਉ ੫. ਸੋਹ ੫, ੧:੨ (13) 


ਹੋਰ ਰੂਪ: 
ਖਾਟਿਓ - 
“ਖਾਤ ਖਰਚਤ ਕਿਛੁ ਨਿਖੁਟਤ ਨਾਹੀ ਰਾਮ ਰਤਨੁ ਧਨੁ ਖਾਟਿਓ। ” 
- ਟੋਡੀ ੫, ੧੧, ੧੨ (714) 


ਖਾਟਿਆ - 
“ਨਾਮੁ ਨਿਧਾਨੁ ਸਦ ਨਵਤਨੁ ਨਿਰਮਲੁ ਇਹੁ ਨਾਨਕ ਹਰਿ ਧਨੁ ਖਾਟਿਆ। ” 
- ਗਉਂ ੫, ੧੩੧", ੪:੨ (208) 


(1) ਖਟੀ ਭਾਵ ਕੋੜੀ 
“ਗੁਰ ਪ੍ਰਸਾਦਿ ਅੰਮ੍ਰਿਤੁ ਬਿਖੁ ਖਾਟੀ। ” 
- ਗਉਂ ੫, ੭੫, ੪:੨ (177) 
“ਤੈਸਾ ਅੰਮਿਤੁ ਤੈਸੀ ਬਿਖੁ ਖਾਟੀ। ? 
- ਗਉ ੫. ਸੁਖ ੯, ੭:੬ (275) 
(2) ਖਟ ਲਈ, ਕਮਾਈ 





1306 


“ਨਾਮ ਰਾਸਿ ਸਾਧਸੰਗਿ ਖਾਟੀ। ”” 
- ਗਉ ੫, ੧੪੩, ੪:੧ (194) 
ਹੋਰ ਰੂਪ: 
ਖਾਟੀਐ - 
“ਗੁਰ ਪਰਸਾਦਿ ਕਿਨੈ ਵਿਰਲੈ ਹਰਿ ਧਨੁ ਖਾਟੀਐ। ” (ਖਟਦਾ ਹੈ) 


- ਗੂਜ ੫, ਵਾਰ ੫:੮ (519) 


“ਕਹਾ ਕਰਹਿ ਰੇ ਖਾਟਿ ਖਾਟੁਲੀ। ”” 
- ਸਾਰ ੫. ੬੧, ੧":੧ (1216) 


“ਨਰ ਪ੍ਰਾਣੀ ਪੀਤਿ ਮਾਇਆ ਧਨੁ ਖਾਟੇ। ” 

- ਗਉ ੪, ੪੧, ੪:੧ (164) 
“ਸੁਖੁ ਨਾਹੀ ਬਹੁਤੈ ਧਨਿ ਖਾਟੇ। ” (ਖਟਨ ਨਾਲ) 

- ਭੈਰ ੫, ੪੧, ੧:੧ (1147) 


- ਭੈਰ ਨਾਮ, ੫, ੧੧ (1164) 


ਖਾਂਡੁ - 
“ਹਰਿ ਭਇਓ ਖਾਂਡੁ ਰੇਤੁ ਮਹਿ ਬਿਖਰਿਓ ਹਸੰਤੀ ਚੁਨਿਓ ਨ ਜਾਈ। ” 

- ਰਾਮ ਕਬ, ੧੨, ੨੧ (972) 
ਤਰਨ ਤਾਰਨ (ਪੰਜਾਬ) ਨਗਰ ਤੋ 16 ਕਿਲੋਮੀਟਰ ਦੀ ਦੂਰੀ ਉਪਰ ਇਕ ਪਿੰਡ ਜੋ ਸੁ 
ਗੁਰੂ ਅੰਗਦ ਦੇਵ ਜੀ ਦਾ ਨਿਵਾਸ ਸਥਾਨ ਸੀ। 

“ਫੇਰਿ ਵਸਾਇਆ ਫੇਰੁ ਆਣਿ ਸਤਿਗੁਰਿ ਖਾਡੂਰੁ । ” 


- ਰਾਮ ਬਸ, ਵਾਰ ੫੯੧ (967) 


- ਮਾਝ ੧, ਵਾਰ ੧ਸ, ੧, ੨:੫ (137) 


- ਸਿਰੀ ੧, ੩, ੧:੧ (15) 
“ਅਗੀ ਪਾਲਾ ਕਪੜੁ ਹੋਵੈ ਖਾਣਾ ਹੋਵੈ ਵਾਉ।” 
- ਮਾਝ ੧, ਵਾਰ ੯ਸ, ੧, ੪:੧ (142) 
(2) ਸੇਵਨ ਕਰਨਾ, ਛਕਣਾ 
“ਬਾਬਾ ਹੋਰੁ ਖਾਣਾ ਖੁਸੀ ਖੁਆਰੁ । ? 
- ਸਿਰੀ ੧, ੭, ੧":੧ (16) 





1307 


“ਛਤੀਹ ਅੰਮ੍ਰਿਤ ਭੋਜਨ ਖਾਣਾ। ” 

- ਮਾਝ ੫, ੧੯, ੩੨ (100) 
(1) ਜੀਵਾਂ ਦੀ ਉਤਪਤੀ ਦੇ ਆਧਾਰ ਉਤੇ ਉਨ੍ਹਾਂ ਦੇ ਪ੍ਰਕਾਰ, ਇਹ ਹਨ ਅੰਡਜ (ਅੰਡਿਆਂ 
ਤੋਂ ਪੈਦਾ ਹੋਣ ਵਾਲੇ), ਜੇਰਜ (ਜੇਰ ਤੋ ਪੈਦਾ ਹੋਣ ਵਾਲੇ) ਸੇਤਜ (ਪਸੀਨੇ ਤੋ” ਪੈਦਾ ਹੋਣ 
ਵਾਲੇ) ਅਥਵਾ ਉਤਭੁਜ (ਧਰਤੀ ਤੋ” ਪੈਦਾ ਹੋਣ ਵਾਲੇ) 
“ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ । ” 

- ਜਪੁ ੧, ੨੭:੧੩ (6) 

(2) ਖਾਣ 
“ਸਚੁ ਨਾਮੁ ਕਰਤਾ ਪੁਰਖੁ ਏਹ ਰਤਨਾ ਖਾਣੀ। ”” 

- ਗਉਂ ੫. ਵਾਰ ੪:੩ (319) 


(1) ਖਾਣਾ, ਸੇਵਨ ਕਰਨਾ, ਛਕਣਾ 
“ਤਿਸੁ ਵਿਣੁ ਸਭੁ ਅਪਵਿਤਜੂ ਹੈ ਜੇਤਾ ਪੈਨਣੁ ਖਾਣੁ। ? 
- ਸਿਰੀ ੧, ੫, ੪੨ (16) 
(2) ਭੋਜਨ 
“ਜੀਉ ਪਾਇ ਪਿੰਡੁ ਜਿਨਿ ਸਾਜਿਆ ਦਿਤਾ ਪੈਨਣੁ ਖਾਣੁ। ? 
- ਸੋਰ ੫, ੪੪, ੨੧੧ (620) 


“ਖਾਧਾ ਹੋਇ ਸੁਆਹ ਭੀ ਖਾਣੇ ਸਿਉ ਦੋਸਤੀ। ”” 

- ਮਾਝ ੧, ਵਾਰ ੧੭ਸ, ੧, ੧੬ (146) 
“ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ। ” (ਖਾਣੇ/ਸੇਵਨ ਕਰਨੇ ਹਨ) 

- ਸੋਰ ੪, ਵਾਰ ੨੮ਸ, ੨, ੨੨ (653) 


(1) ਖਾਂਦਾ, ਹੋਰ ਵੇਖੋ “ਖਾਤ” (2) 
“ਖਾਤ ਪੀਤ ਖੇਲਤ ਹਸਤ ਬਿਸਥਾਰ। ” 
- ਗਉ ੫, ੧੧੧, ੨:੧ (188) 
(2) ਖਾਤੇ, ਟੋਏ 
“ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ। ” 
- ਆਸਾ ੧, ਵਾਰ ੯ਸ, ੧, ੧੨ (467) 


(1) ਖਾਂਦਾ/ਨਾਸ ਕਰਦਾ ਹੈ 
“ਸਾਧਸੰਗਿ ਗੁਣ ਗਾਇਆ ਸਭਿ ਦੋਖਹ ਖਾਤਾ। ” 

- ਗਉ ੫, ਵਾਰ ੬:੩ (319) 
“ਅਗੈ ਨਾਉ ਜਾਤਿ ਨ ਜਾਇਸੀ ਮਨਮੁਖਿ ਦੁਖੁ ਖਾਤਾ। ? (ਦੁੱਖ ਖਾ ਲੈਂਦਾ/ਨਾਸ ਕਰ 
ਦਿੰਦਾ ਹੈ) 

- ਗੂਜ ੩, ਵਾਰ ੧੫:੩ (514) 
(2) ਸੇਵਨ ਕਰਦਾ, ਛਕਦਾ 
“ਬੈਠਤ ਹਰਿ ਹਰਿ ਸੋਵਤ ਹਰਿ ਹਰਿ ਹਰਿ ਰਸੁ ਭੋਜਨੁ ਖਾਤਾ। ” 

- ਦੇਵ ੫, ੨੧, ੧੧ (532) 


ਹੋਰ ਰੂਪ: 





1308 


ਖਾਤਿ - 
“ਕਰਮ ਧਰਤੀ ਸਰੀਰੁ ਜੁਗ ਅੰਤਰਿ ਜੋ ਬੋਵੈ ਸੋ ਖਾਤਿ। ” (ਖਾਂਦਾ ਹੈ) 
- ਸਿਰੀ ੫, ਪਹ ੪, ੫੫ (78) 
ਖਾਂਤਿ - 
“ਤਿਨ ਕੀ ੜਿਸਨਾ ਭੂਖ ਸਭ ਉਤਰੀ ਜੋ ਗੁਰਮਤਿ ਰਾਮ ਰਸੁ ਖਾਂਤਿ। ” 
- ਮਲਾ ੪, ੫, ੧":੨ (1264) 


(1) ਖੁਦਾਈ ਕਰਨ ਵਾਲਾ, ਲਕੜੀ ਦਾ ਕੰਮ ਕਰਨ ਵਾਲਾ, ਤਰਖਾਣ ਭਾਵ ਨੀਵੀ' ਜਾਤ 
ਦਾ 
“ਨਾ ਇਹੁ ਬ੍ਰਹਮਨੁ ਨਾ ਇਹੁ ਖਾਤੀ। ”” 
- ਗੋਂਡ, ਕਬ, ੫, ੨:੪ (871) 
(2) ਖਾਂਦੀ 
“ਪਾਂਡੇ ਤੁਮਰੀ ਗਾਇੜੀ ਲੋਧੇ ਕਾ ਖੇਤੁ ਖਾਤੀ ਥੀ।” 
- ਗੋਂਡ ਨਾਮ, ੭, ੧:੧ (874) 
ਹੋਰ ਰੂਪ: 
ਖਾਤੀਆ - 
“ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆ ਲਾਈਆਂ। ” (ਖਾਂਦੀਆਂ) 
- ਤਿਲੰ ੪, ਅਸ ੨, ੧੩੯੧ (726) 
ਖਾਤੇ - 
“ਤਿਨ ਕੇ ਪਾਪ ਦੋਖ ਸਭਿ ਬਿਨਸੇ ਜੋ ਗੁਰਮਤਿ ਰਾਮ ਰਸੁ ਖਾਤੇ । ? 
- ਗਉਂ ੪, ੫੪, ੨੨ (169) 
(3) ਟੋਏ ਵਿਚ 
“ਗਲਾਂ ਕਰੇ ਘਣੇਰੀਆ ਤਾਂ ਅੰਨੇ ਪਵਣਾ ਖਾਤੀ ਟੋਵੈ। ” 
- ਸਲੋ ੧, ੩੨੦੨ (1412) 
(1) ਖਾਦੇ ਹਨ, ਵੇਖੋ “ਖਾਤੀ (2) 
(2) ਨਾਸ ਕਰਦਾ, ਮੇਟਦਾ 
“ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿਨ ਕਉ ਕਾਲ ਨ ਖਾਤੇ । ” 
- ਦੇਵ ੫, ੮, ੧:੧ (529) 


“ਡੋਰੀ ਲਪਟਿ ਰਹੀ ਚਰਨਹ ਸੰਗਿ ਭੂਮ ਭੈ ਸਗਲੇ ਖਾਦ । ? 
- ਸਾਰ ੫, ੧੧੭, ੨੨੧ (1226) 


“ਪਤਿ ਕੇ ਸਾਦ ਖਾਦਾ ਲਹੈ ਦਾਨਾ ਕੈ ਸਿਰਿ ਦਾਨੁ । ? 
- ਮਾਝ ੧, ਵਾਰ ੨੦ਸ, ੧, ੧:੩ (147) 


“ਖਾਦਾ ਪੈਨਦਾ ਮੂਕਰਿ ਪਾਇ। ” (ਖਾਂਦਾ) 


- ਗਉਂ ੫, ੧੪੭, ੧:੧(195) 





1309 


“ਜੋ ਬੀਜੈ ਸੋ ਉਗਵੈ ਖਾਂਦਾ ਜਾਣੈ ਜੀਉ। ” 
- ਸਾਰ ੪, ਵਾਰ ੧੬ਸ, ੧, ੨੨ (1243) 
ਖਾਂਦਿਆ - 
“ਖਾਂਦਿਆ ਖਾਂਦਿਆ ਮੁਹੁ ਘਠਾ ਧੈਨੰਦਿਆ ਸਭੁ ਅੰਗੁ। ? 
- ਗੂਜ ੫, ਵਾਰ ੧੮ਸ, ੫ ੨:੧ (523) 
ਖਾਦੇ - 
“ਜੋ ਬਿਨੁ ਸਤਿਗੁਰ ਸੇਵੇ ਖਾਦੇ ਪੈਨਦੇ ਸੇ ਮੁਏ ਮਰਿ ਜੰਮੇ ਕੋੜੇ। ? 
- ਗਉ ੪, ਵਾਰ ੧੧:੪ (306) 
ਖਾਢੁੰ - 
“ਅਕਰਣੰ ਕਰੋਤਿ ਅਖਾਦਿ੍‌ ਖਾਦ ਅਸਾਜੰ ਸਾਜਿ ਸਮਜਯਾ। ” (ਖਵਾਉਂਦਾ ਹੈ) 
- ਸਮ ੫, ੪੮੪ (1358) 


“ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ । ” 
- ਸਿਰੀ ੧, ੪, ੧੧ (15) 
“ਖਾਧਾ ਹੋਇ ਸੁਆਹ ਭੀ ਖਾਣੇ ਸਿਉ ਦੋਸਤੀ। ” (ਖਾਇਆ ਹੋਇਆ) 
- ਮਾਝ ੧, ਵਾਰ ੧੭ਸ, ੧, ੧੬ (146) 
ਹੋਰ ਰੂਪ: 


ਖਾਧਾਤਾ - 
ਵਾ ਲੋੜੈ ਸੁਇਨਾ ਰੁਪਾ ਮਿੜ ਲੜੇਨਿ ਸੁ ਖਾਧਾਤਾ। ” (ਖਾਧਾ) 


- ਗਉ ੧, ੧੪, ੪:੧ (155) 
ਖਾਧਿਆ- 
“ਹਰਿ ਜਪਿ ਜਪਿ ਅਉਖਧ ਖਾਧਿਆ ਸਭਿ ਰੋਗ ਗਵਾਤੇ ਦੁਖਾ ਘਾਣਿ। ? 
- ਸੋਰ ੪, ਵਾਰ ੨੨੩ (651) 
ਖਾਧੀ - 
“ਗਲਾ ਉਪਰਿ ਤਪਾਵਸੁ ਨ ਹੋਈ ਵਿਸੁ ਖਾਧੀ ਤਤਕਾਲ ਮਰਿ ਜਾਏ। ? 
- ਗਉਂ ੪, ਵਾਰ ੧ਪ੫ਸ, ੪, ੧:੬ (308) 


- ਗਉ ੧, ੨, ੩:੪ (151) 


“ਜਿਤੁ ਖਾਂਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕੁਾਰ। ” 
- ਸਿਰੀ ੧, ੭, ੧":੨ (16) 
“ਗੁਰਮੁਖਿ ਪਾਈਐ ਨਾਨਕਾ ਖਾਧੈ ਜਾਹਿ ਬਿਕਾਰ। ” (ਭਾਵ ਪੀਣ ਨਾਲ) 
- ਬਿਹਾ ੪, ਵਾਰ ੧੨ਸ, ਮਰ, ੧:੬ (553) 
(2) ਮੁਕਾਇਆ, ਨਾਸ ਕੀਤਾ, ਖਤਮ ਕੀਤਾ 
“ਹਉਮੈ ਰੋਗੁ ਗਇਆ ਦੁਖੁ ਲਾਥਾ ਆਪੁ ਆਪੈ ਗੁਰਮਤਿ ਖਾਧਾ। ”” 
- ਸਿਰੀ ੪, ਛੰਤ ੧, ੨:੪ (78) 
ਹੋਰ ਰੂਪ: 





1310 


- ਗਉਂ ੩, ਅਸ ੫, ੧":੨ (231) 
“ਮਨਮੁਖ ਖਾਧੇ ਗੁਰਮੁਖਿ ਉਬਰੇ । ” 
- ਸੋਰ ੪, ਵਾਰ ੪ਸ, ੩, ੧:੨ (643) 


(1) (ਫਾ. ਖਾਨ) ਅਮੀਰ, ਸਰਦਾਰ 
“ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿਠੇ ਖੇਹ । ” 
- ਸਿਰੀ ੧, ੬, ੪:੨ (16) 
(2) ਖਾਣ/ਛਕਣ (ਵਾਲੀਆਂ ਵਸਤਾਂ) 
“ਅੰਮ੍ਰਿਤ ਰਸੁ ਖਾਵਹਿ ਖਾਨ ਪਾਨ। (ਖਾਣ ਪੀਣ ਵਾਲੀਆਂ ਵਸਤਾਂ) 
- ਗਉ ੫, ੧੪੫, ੩:੧ (195) 
“ਖਾਨ ਖਾਨ ਸੀਗਾਰ ਬਿਰਥੇ ਹਰਿ ਕੰਤ ਬਿਨੁ ਕਿਉ ਜੀਜੀਐ। ”” 
- ਬਿਹਾ ੫, ਛੰਤ ੨, ੨:੪ (543) 


(3) ਖਾਨਾ, ਘਰ 
“ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਪਰਾਰਾ। ” 


- ਆਸਾ ਕਬ, ੧੬, ੧:੨ (479) 
(4) ਸੇਵਨ ਕਰਨ, ਖਾਣ 
“ਟੇਢੀ ਪਾਗ ਟੇਢੇ ਚਲੇ ਲਾਗੇ ਬੀਰੇ ਖਾਨ । ” (ਪਾਣ ਦੇ ਬੀੜੇ ਖਾਣ ਲੱਗੇ) 
- ਕੇਦਾ ਕਬ, ੫, ੧:੧ (1124) 
“ਦੀਨੇ ਸਗਲੇ ਭੋਜਨ ਖਾਨ। ” (ਖਾਣ/ਸੇਵਨ ਕਰਨ ਲਈ) 
- ਬਸੰ ੫. ੭, ੧:੩ (1181) 
(5) ਭੋਜਨ, ਪਦਾਰਥ 
“ਸਭਿ ਪਾਤਿਸਾਹੀਆਂ ਅਮਰ ਸਭਿ ਸਭਿ ਖੁਸੀਆ ਸਭਿ ਖਾਨ। ”” 
- ਸਾਰ ੪, ਵਾਰ ੯ਸ, ੧, ੨੪ (1241) 


ਸਰਦਾਰ, ਅਮੀਰ 


“ਸੂਰ ਨ ਬੀਰ ਨ ਮੀਰ ਨ ਖਾਨਮ ਸੰਗਿ ਨ ਕੋਊ ਦ਼ਿਸਟਿ ਨਿਹਾਰਹੁ। ” 
- ਸਮੁ ੫, ੫":੪ (1388) 


- ਗਉਂ ੫, ੧੪੯, ੧":੨ (212) 


ਮਾਲਕ, ਸਰਦਾਰ 
“ਚੰਦੀ ਹਜਾਰ ਆਲਮ ਏਕਲ ਖਾਨਾਂ । ”? 
- ਤਿਲੰ ਨਾਮ, ੩, ੩:੧ (727) 
ਖਾਨਾਇ ---- ਘਰ 


“ਵਲੀ ਨਿਆਮਤਿ ਬਿਰਾਦਰਾ ਦਰਬਾਰ ਮਿਲਕ ਖਾਨਾਇ। ” 
- ਤਿਲੰ ੫, ੧, ੩:੧ (723) 





1311 


“ਘਾਹੁ ਖਾਨਿ ਤਿਨਾ ਮਾਸੁ ਖਵਾਲੇ ਏਹਿ ਚਲਾਏ ਰਾਹ। ” 
- ਮਾਝ ੧, ਵਾਰ ੧੪ਸ, ੧, ੧੨ (144) 
(2) ਕਾਨ, ਸੋਮਾ (ਭਾਵ ਕਾਰਨ, ਅਧਾਰ) 
“ਕਾਮਿ ਕ੍ਰੋਧਿ ਲੋਭਿ ਬਿਆਪਿਓ ਜਨਮ ਹੀ ਕੀ ਖਾਨਿ।”? 
- ਕਾਨ ੫, ੩੧, ੨:੧ (1304) 
(3) ਕੋਠੀ, ਸਟੋਰ (“ਮਹਾਨਕੋਸ਼” (ਇਸ ਦੇ ਅਰਥ “ਭੋਜਨ” ਕਰਦਾ ਹੈ) 
“ਕਬੀਰ ਸਾਕਤੁ ਐਸਾ ਹੈ ਜੈਸੀ ਲਸਨ ਕੀ ਖਾਨਿ।” 
- ਸਲੋ ਕਬ, ੧੭:੧ (1365) 


“ਮਹਰ ਮਲੂਕ ਕਹਾਈਐ ਰਾਜਾ ਗਉ ਕਿ ਖਾਨੁ । ” 

- ਸਿਰੀ ੧, ਅਸ ੧੬, ੬:੧ (63) 
ਖਪਤ ਹੋ ਜਾਂਦੇ/ਮੁੱਕ ਜਾਂਦੇ ਹਨ, ਹੋਰ ਵੇਖੋ “ਖਾਪੇ? 
“ਕਾਮ ਕ੍ਰੋਧ ਲੋਭ ਮਦ ਮਤਸਰ ਸਾਧੂ ਕੈ ਸੰਗਿ ਖਾਪ। ” 

- ਸਾਰ ੫, ੧੦੦, ੨੯੧ (1223) 


2 


““ਫੂਟੈ ਖਾਪਰੁ ਭੀਖ ਨ ਭਾਇ। ” 


- ਰਾਮ ੧, ਅਸ ੨, ੩:੩ (903) 
“ਕਬੀਰ ਖਿੰਥਾ ਜਲਿ ਕੋਇਲਾ ਭਈ ਖਾਪਰੁ ਫੂਟ ਮਫੂਟ। ” 
- ਸਲੋ ਕਬ, ੪੮੧ (1367) 


“ਡਭੁਇਅੰਗਮ ਭ੍ਰਿੰਗ ਮਾਇਆ ਮਹਿ ਖਾਪੇ। ” 
- ਭੈਰ ਕਬ, ੧੩, ੧:੪ (1160) 


“ਸਬ ਸੀਗਾਰ ਤੰਬੋਲ ਰਸ ਸਣੁ ਦੇਹੀ ਸਭ ਖਾਮ। ”” 
- ਮਾਝ ੫. ਬਾਰਾ ੧:੭ (133) 


ਉਜਾੜ ਲਿਆ, ਖਾ/ਨਾਸ ਕਰ ਲਿਆ 


“ਰਾਸਿ ਬਿਰਾਨੀ ਰਾਖਤੇ ਖਾਯਾ ਘਰ ਕਾ ਖੇਤੁ । ” 
- ਸਲੋ ਕਬ, ੯੮੦੨ (1369) 


- ਮਾਰੂ ੧, ਅਸ ੬, ੬:੧ (1012) 


“ਹਰਿ ਨਾਮੁ ਅੰਮ੍ਰਿਤੁ ਪੀਉ ਨਾਨਕ ਆਨ ਰਸ ਸਭ ਖਾਰ। ”? 

- ਸਾਰ ੫, ੧੧੯, ੨:੨ (1227) 
(3) ਖਾਰ, ਨਾਸ 
“ਸਾਧ ਸੰਗਮਿ ਭਜੁ ਸੁਆਮੀ ਪਾਪ ਹੋਵਤ ਖਾਰ। ? 





1312 


- ਸਾਰ ੫. ੧੨੬, ੧:੧ (1228) 


“ਮਛੁਲੀ ਜਾਲੂ ਨ ਜਾਣਿਆ ਸਰੁ ਖਾਰਾ ਅਸਗਾਹੁ । ” 
- ਸਿਰੀ ੧, ਅਸ ੨, ੧੧ (55) 


ਭੈੜੇ/ਮਾੜੇ (ਲੋਕ) 
“ਚੋਰਾ ਜਾਰਾ ਤੈ ਕੂੜਿਆਰਾ ਖਾਰਾਬਾ ਵੇਕਾਰ। ” 
- ਆਸਾ ੧, ਵਾਰ ੬ਸ, ੧, ੧:੯ (466) 


ਖਾਰੇ ਭਾਵ ਕੌੜੇ, ਬੇਸੁਆਦੇ 
“ਖਾਨ ਪਾਨ ਮੀਠ ਰਸ ਭੋਜਨ ਅੰਤ ਕੀ ਬਾਰ ਹੋਤ ਕਤ ਖਾਰੀ। ? 
- ਸਮੁ ੫, ੬:੭ (1388) 


(1) ਖ੍ਹਾਰ, ਤਬਾਹ, ਨਾਸ 
“ਕੁੜੁ ਮੀਆ ਕੁੜੁ ਬੀਬੀ ਖਪਿ ਹੋਏ ਖਾਰੁ । ? 
੍‌ ੍‌ - ਆਸਾ ੧, ਵਾਰ ੧੦ਸ, ੧, ੧੫ (468) 
(2) ਖਾਰਾਪਣ 
“ਕਰਮ ਕਰਿ ਖਾਰੁ ਮਫੀਟਸਿ ਰੀ। ? 
- ਧਨਾ ਡਿਲੋ, ੧, ੪:੨ (695) 
ਕੌੜੇ, ਦੁਖਦਾਈ (ਬਚਨ) 


“ਜਿਉ ਜਿਉ ਨਿਵਹਿ ਸਾਕਤ ਨਰ ਸੇਤੀ ਛੇੜਿ ਛੇੜਿ ਕਢੈ ਬਿਖੁ ਖਾਰੇ । ? 
- ਨਟ ੪, ਅਸ ੬, ੫੨ (983) 


“ਕਬੀਰ ਸਮੁੰਦੁ ਨ ਛੋਡੀਐ ਜਉ ਅਤਿ ਖਾਰੋ ਹੋਇ। ” 

- ਸਲੋ ਕਬ, ੫੦੧੧ (1367) 
(ਅ.) ਸੁਧ, ਨਿਰੋਲ, ਪਵਿੱਤਰ (ਮਹਾਨਕੋਸ਼) (ਸ਼ਬਦਾਰਥ) ਦਰਪਣ ਅਰਥ 
“ਮੁਕਤ/ਆਜ਼ਾਦ ਹੋ ਗਏ/ ਕਰਦਾ ਹੈ) 
“ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ। ”” 

- ਸੋਰ ਕਬ, ੩, ੪:੨ (654) 
(ਅ.) (ਖਾਲਿਕ) ਪੈਦਾ ਕਰਨ ਵਾਲਾ, ਕਰਤਾਰ 
“ਖਾਲਕ ਕਉ ਆਦੇਸੁ ਢਾਢੀ ਗਾਵਣਾ। ” 

- ਮਾਝ ੧, ਵਾਰ ੨੧੧੭ (148) 


ਹੋਰ ਰੂਪ: 


ਖਾਲਕਾ - 
ਲੇ ਨਾਮੁ ਦੇਹਿ ਪ੍ਰਭ ਪ੍ਰੀਤਮ ਸੁਣਿ ਬੇਨੰਤੀ ਖਾਲਕਾ। ” (ਹੇ ਕਰਤਾਰ) 

- ਮਾਰੂ ੫, ਸੋਲਾ ੧੩, ੧੧:੩ (1085) 
ਖਾਲਕੁ - 
“ਹਕੁ ਸਚੁ ਖਾਲਕੁ ਖਲਕ ਮਿਆਨੇ ਸਿਆਮ ਮੂਰਤਿ ਨਾਹਿ। ”” 





1313 


- ਤਿਲੰ ਕਬ, ੧, ੨:੨ (727) 
“'ਖਾਲਕੁ ਰਵਿ ਰਹਿਆ ਸਰਬ ਠਾਈ। ”” 
- ਰਾਮ ੫, ੪੫, ੧2੨ (897) 
ਖਾਲਿਕੁ - 
“ਖ਼ਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸੁਬ ਠਾਂਈ। ” 
- ਪੁਭਾ ਕਬ, ੩, ੧":੨ (1350) 


(1) (ਅ.) ਖ਼ਾਲੀ) - ਸਖਣਾ, ਵਿਹੂਣਾ 
“ਪ੍ਰਭ ਤੁਧਹੁ ਖਾਲੀ ਕੋ ਨਹੀਂ ਦਰਿ ਗੁਰਮੁਖਾ ਨੋ ਸਾਬਾਸਿ। ” 
- ਸਿਰੀ ੪, ੬੫, ੪੨ (40) 
“ਸਤਿਗੁਰ ਤੇ ਖਾਲੀ ਕੋ ਨਹੀ ਮੇਰੈ ਪ੍ਰਭਿ ਮੇਲਿ ਮਿਲਾਏ। ” (ਖਾਲੀ ਹੱਥ ਵਿਹੂਣਾ 
ਮੁੜਨਾ) 
- ਬਿਲਾ ੪, ਵਾਰ ੪ਸ, ੩, ੧:੧ (850) 
(2) ਬਿਨਾ ਪ੍ਰਾਪਤੀ ਦੇ 
“ਬਿਨੁ ਰਾਸੀ ਸਭ ਖਾਲੀ ਚਲੇ ਖਾਲੀ ਜਾਇ ਦੁਖੁ ਪਾਵਣਿਆ। ” 
- ਮਾਝ ੩, ਅਸ ੧੪, ੫:੩ (117) 
(3) ਥੁੜ ਵਾਲਾ, ਲੋੜਵੰਦ 
“ਸਦਾ ਸਮਾਲੇ ਕੋ ਨਾਹੀ ਖਾਲੀ। ? (ਦਾਤਾਂ ਤੋ ਵਾਂਝਾਂ) ਲੋੜਵੰਦ, ਥੁੜ ਵਾਲਾ 
- ਮਾਝ ੩, ਅਸ ੧੫, ੫:੨ (118) 
“ਜਿਨਾ ਸਤਿਗੁਰ ਸਿਉ ਚਿਤੁ ਲਾਇਆ ਸੁ ਖਾਲੀ ਕੋਈ ਨਾਹਿ। ” 


- ਗੂਜ ੩, ਵਾਰ ੧੮ਸ, ੩, ੨:੫ (516) 


ਖਾਂਦਾ ਹੈ 
“ਕੂੜਿਆਰੀ ਰਜੈ ਕੂੜਿ ਜਿਉ ਵਿਸਟਾ ਕਾਗੁ ਖਾਵਈ। ” 
- ਸੋਰ ੪, ਵਾਰ ੧੦:੩ (646) 


(1) ਖਾਏ, ਸਹੇ 
“ਭਾਗਹੀਨ ਭੂਮਿ ਚੋਟਾ ਖਾਵਹਿ। ”? 
- ਮਾਝ ੪, ੪, ੩੨ (95) 
ਹੋਰ ਰੂਪ: 
ਖਾਵਹੀ - 
“ਏ ਮਨ ਮੇਰਿਆ ਤੂ ਥਿਰੁ ਰਹੁ ਚੋਟ ਨ ਖਾਵਹੀ ਰਾਮ। ” 
- ਤੁਖ ੧, ਛੰਤ ੬, ੩:੧ (1113) 
(2) ਖਾਏ, ਸੇਵਨ ਕਰੇ, ਛਕੇ 
“ਇਕਿ ਖਾਵਹਿ ਬਖਸ ਤੋਟਿ ਨ ਆਵੈ ਇਕਨਾ ਫਕਾ ਪਾਇਆ ਜੀਉ।” 
- ਮਾਝ ੪, ੬੬, ੪੨ (173) 
“ਪਸੂ ਮਿਲਹਿ ਚੰਗਿਆਈਆ ਖੜੁ ਖਾਵਹਿ ਅੰਮ੍ਰਿਤੁ ਦੇਹਿ। ” 
- ਗੂਜ ੧, ੧, ੩:੧ (489) 
ਹੋਰ ਰੂਪ: 
ਖਾਵਹੁ - 





1314 


“ਖਾਵਹੁ ਖਰਚਹੁ ਤੋਟਿ ਨ ਆਵੈ ਹਲਤ ਪਲਤ ਕੈ ਸੰਗੇ। ? 
- ਗੂਜ ੫. ੩, ੪:੧ (496) 
“ਰਜਿ ਰਜਿ ਭੋਜਨੁ ਖਾਵਹੁ ਮੇਰੇ ਭਾਈ। ” 
- ਬਿਲਾ ੫, ੨੬, ੧:੧ (807) 
(3) ਭਾਵ ਭੋਗੇ 
“ਦੁਖੁ ਖਾਵਹਿ ਦੁਖੁ ਸੰਚਹਿ ਭੋਗਹਿ ਦੁਖ ਕੀ ਬਿਰਧਿ ਵਧਾਈ। ”? 


- ਆਸਾ ੪, ਛੰਤ ੮, ੨:੫ (442) 


“ਅਠੇ ਪਹਰ ਭਉਦਾ ਫਿਰੈ ਖਾਵਣ ਸੰਦੜੈ ਸੂਲਿ। ” 
- ਗਉਂ ੫. ਵਾਰ ੮ਸ, ੫, ੨:੧ (319) 
ਹੋਰ ਰੂਪ: 
ਖਾਵਣਾ - 
“ਜਿਸ ਦਾ ਦਿਤਾ ਖਾਵਣਾ ਤਿਸੁ ਕਹੀਐ ਸਾਬਾਸਿ। ” (ਖਾਂਦੇ ਹਾਂ) 
- ਆਸਾ ੧, ਵਾਰ ੨੨੪੫ (474) 
ਖਾਵਣਿਆ --- (1) ਸਹਾਰਨਾ, ਖਾਣੀਆ 
“ਆਰਿ ਮਰਿ ਜੰਮਹਿ ਫਿਰਿ ਫਿਰਿ ਆਵਹਿ ਜਮ ਦਰਿ ਚੋਟਾ ਖਾਵਣਿਆ। ” 
- ਮਾਝ ੩, ਅਸ ੧੧, ੪:੩ (115) 
(2) ਖਾਣਾ, ਸੇਵਨ ਕਰਨਾ 
“ਬਿਖੁ ਬਿਹਾਝਹਿ ਬਿਖੁ ਮੋਹ ਪਿਆਸੇ ਕੂੜੁ ਬੋਲਿ ਬਿਖੁ ਖਾਵਣਿਆ। ” 
- ਮਾਝ ੩, ਅਸ ੧੮, ੭:੩ (120) 


ਹੋਰ ਰੂਪ: 
ਖਾਵਣੀ - 
“ਕੂੜੁ ਬੋਲਿ ਬਿਖੁ ਖਾਵਣੀ ਬਹੁ ਵਧਹਿ ਵਿਕਾਰਾ ਰਾਮ। ” 
- ਵਡ ੩, ਛੰਤ ੪, ੨:੨ (570) 


ਖਾਵਣੇ - 
“ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨ੍। ” 
- ਸੂਹੀ ੧, ੩, ੩:੨ (729) 


“ਭੂਖੇ ਖਾਵਤ ਲਾਜ ਨ ਆਵੈ। ” 
- ਸੋਰ ੫, ੮੩, ੧:੧ (629) 
ਖਾਵੰਦਿਆ --- ਖਾਂਦਿਆਂ 
“ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆ ਵਿਚੇ ਹੋਵੈ ਮੁਕਤਿ। ” 
- ਗੂਜ ੫, ਵਾਰ ੧੬ਸ, ੫, ੨:੨ (522) 


- ਸਿਰੀ ੪, ਵਾਰ ੮:੨ (85) 





1315 


“ਨਿਰਮਲ ਰੂਪ ਅਨੂਪ ਸੁਆਮੀ ਕਰਮ ਭੂਮਿ ਬੀਜਨ ਸੋ ਖਾਵਨ। ” 
- ਟੋਡੀ ੫, ੨੫, ੧:੨ (717) 
ਹੋਰ ਰੂਪ: 
ਖਾਵਨਾ - 
““ਖਾਵਨਾ ਜਿਤੁ ਭੂਖ ਨ ਲਾਗੈ ਸੰਤੋਖਿ ਸਦਾ ੜ੍ਿਪਤੀਵਨਾ। ” 
- ਮਾਰੂ ੫, ਅਸ ੬, ੨:੧ (1019) 


“ਸਾਧਸੰਗਿ ਜਪਿ ਨਿਸੰਗ ਜਮਕਾਲੁ ਤਿਸੁ ਨ ਖਾਵਨੋ । ”” 

- ਕਲਿ ੫, ੧੦, ੧:੧ (1323) 
ਖਾਂਦਾ ਅਥਵਾ ਵਸ ਕੀਤਾ ਅਰਥਾਤ ਖਤਮ ਕੀਤਾ ਹੈ। (ਜਿਸ ਮਾਇਆ ਨੇ ਖਤਮ 
ਕੀਤਾ ਹੈ) 

“ਜਿਨਿ ਠਗਿ ਠਗਿਆ ਸਗਲ ਜਗੁ ਖਾਵਾ। ” (ਖਤਮ ਕੀਤਾ ਹੈ) 
- ਗਉਂ ਕਬ, ੧੮:੩ (341) 


ਖਾਵਾਇਆ -- ਖੁਆਇਆ 
“ਜੇ ਸਉ ਲੋਚਿ ਲੋਚਿ ਖਾਵਾਇਆ। ”? 


- ਭੈਰ ੫, ੫, ੧:੧ (1136) 
ਹੋਰ ਰੂਪ: 
ਖਾਵਾਈਐ - 
“ਜੇ ਸਾਕਤੁ ਨਰੁ ਖਾਵਾਈਐ ਲੋਚੀਐ ਬਿਖੁ ਕਢੈ ਮੁਖਿ ਉਗਲਾਰੇ । ” 
- ਗਉਂ ੪, ਵਾਰ ੨੧ਸ, ੪, ੧:੬ (312) 


“ਸਭੁ ਹੈ ਬ੍ਰਹਮੁ ਬ੍ਹਮੁ ਹੈ ਪਸਰਿਆ ਮਨਿ ਬੀਜਿਆ ਖਾਵਾਰੇ। ?” 
- ਨਟ ੪, ਅਸ ੪, ੬:੧ (982) 


“ਕੁੜਿ ਕਪਟਿ ਕਿਨੈ ਨ ਪਾਇਓ ਜੋ ਬੀਜੈ ਖਾਂਵੈ ਸੋਇ। ” 
੍‌੍ - ਸਿਰੀ ੪, ੬੫, ੩:੨ (40) 
“ਨਾਮ ਬਿਨਾ ਰਸ ਕਸ ਦੁਖੁ ਖਾਵੈ ਮੁਖੁ ਫੀਕਾ ਥੁਕ ਥੁਕ ਮੁਖਿ ਪਾਈ। ”? 
___ - ਗੂਜ ੪, ੪, ੩੨ (493) 
(2) ਸਹਾਰਦਾ 
“ਗੁਣ ਸੰਜਮਿ ਜਾਵੈ ਚੋਟ ਨ ਖਾਂਵੈ ਨ ਤਿਸੁ ਜੰਮਣੁ ਮਰਣਾ। ”? 
- ਸਿਰੀ ੧, ਪਹ ੨, ੫:੩ (76) 
“ਜਮ ਪੁਰਿ ਬਾਧਾ ਚੋਟਾ ਖਾਂਵੈ। ” 
- ਗਉਂ ੫, ੧੪੦, ੨੨ (194) 
(3) ਖਾਂਦਾ/ਸੇਵਨ ਕਰਦਾ ਹੈ 
“ਚਉਣੇ ਸੁਇਨਾ ਪਾਈਐ ਚੁਣਿ ਚੁਣਿ ਖਾਵੈ ਘਾਸੁ । ” 





1316 


- ਮਾਝ ੧, ਵਾਰ ੧੨ਸ, ੧, ੧੬ (143) 
(4) ਮੇਟਣਾ, ਖਤਮ ਕਰਨਾ, ਗਰਕ ਕਰਨਾ 
“ਖਾਂਵੈ ਦੂਖ ਭੁਖ ਸਾਚੇ ਕੀ ਸਾਚੇ ਹੀ ੜ਼ਿਪਤਾਸਿ ਰਹੈ । ” 
੬ - ਰਾਮ ੧, ਸਿਗੋ ੬੫੪ (945) 
“ਜੇ ਕੋ ਵਡਾ ਕਹਾਇ ਵਡਾਈ ਖਾਵੈ । ” 
- ਮਾਰੂ ੧, ਸੋਲਾ ੫, ੧੦੨੨ (1025) 
ਅਖਾੜਾ, ਘੋਲ ਕਰਨ ਦਾ ਸਥਾਨ, (ਇਥੇ ਭਾਵ ਜਗਤ) 
“ਆਪੇ ਛਿੰਝ ਪਵਾਇ ਮਲਾ ਖਾੜਾ ਰਚਿਆ। ”? 
- ਮਲਾ ੧, ਵਾਰ ੪:੧ (1280) 


ਪ੍ਰਸਿਧ (ਮਹਾਨਕੋਸ਼), ਸੇਜਾ, ਛੇਜਾ (ਕੋਸ਼); ਚਮਕ, ਲਿਸ਼ਕ (ਸ਼ਬਦਾਰਥ, ਕੋਸ਼, 


- ਭੈਰ ਕਬ, ਅਸ ੨, ੫੨ (1163) 


“ਨਾਨਾ ਖਿਆਨ ਪੁਰਾਨ ਬੇਦ ਬਿਧਿ ਚਉਤੀਸ ਅਖਰ ਮਾਂਹੀ। ” 
- ਸੋਰ ਕਬ, ੪, ੨੧੧ (658) 


<< (1) ਵਿਚਾਰ ਵਿਚ ਲਿਆਉਣਾ, ਸੋਚਨਾ 
“ਸਬ ਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ। ”” 
- ਤਿਲੰ ੧, ੧, ੩:੧ (721) 
“ਉਠਿ ਸਿਧਾਰੇ ਛੜੁਪਤਿ ਸੰਤਨ ਕੈ ਖਿਆਲ। ” (ਸੰਤ ਜਨਾਂ ਦੇ ਵਿਚਾਰ ਅਨੁਸਾਰ) 
- ਬਿਲਾ ੫, ੨੯, ੧੨ (807) 
(2) ਧਿਆਨ 
“ਕੋਟਿ ਭਵ ਖੰਡੇ ਨਿਮਖ ਖਿਆਲ। ”” 
- ਰਾਮ ੫, ੩੮, ੧੨ (894) 


ਹੋਰ ਰੂਪ: 
ਖਿਆਲੀ - 
“ਮਾਇਆ ਮਮਤਾ ਪਵਹਿ ਖਿਆਲੀ। ”” 


- ਮਾਰੂ ੧, ੧੨ ੫:੧ (993) 
ਖਿਆਲ 


- ਸਿਰੀ ੪, ਵਾਰ ੭:੪ (85) 


“ਕਬੀਰ ਪਰਭਾਤੇ ਤਾਰੇ ਖਿਸਹਿ ਤਿਉ ਇਹੁ ਖਿਸੈ ਸਰੀਰੁ । ” 
- ਸਲੋ ਕਬ, ੧੭੧੧ (1373) 


ਖਿਸਕਾਇਆ - ਹਟਾਇਆ, ਪਰਾਂ ਕੀਤਾ 





1317 


“ਕਿਰਿਆ ਕਰਮ ਕਮਾਇਆ ਪਗ ਦੁਇ ਖਿਸਕਾਇਆ ਦੁਇ ਪਗ ਟਿਕੈ ਟਿਕਾਇ 
ਜੀਉ।” 
- ਆਸਾਂ ੪, ਛੰਤ ੧੧, ੩:੩ (445) 
ਟਲ ਗਏ, ਫਿਰ ਜਾਏ 
“ਬਚਨੁ ਕਰੇ ਤੈ ਖਿਸਕਿ ਜਾਇ ਬੋਲੇ ਸਭੁ ਕਚਾ। ”” 
- ਮਾਰੂ ੫, ਵਾਰ ੧੫:੩ (1099) 
ਖਿਸਕ ਗਏ, ਡਿਗ ਗਏ 
“ਕਲਿਜੁਗੁ ਹਰਿ ਕੀਆ ਪਗ ਤੈ ਖਿਸਕੀਆ ਪਗੁ ਚਉਥਾ ਟਿਕੈ ਟਿਕਾਇ ਜੀਉ। ”” 
- ਆਸਾ ਛੰਤ ੧੧, ੪:੧ (446) 
ਖਿਸਕ/ਤਿਲਕ ਗਿਆ 
“ਵੇਖੇ ਛਿਟੜਿ ਥੀਵਦੋ ਜਾਮਿ ਖਿਸੰਦੋ ਪੇਰੁ। ? 
- ਮਾਰੂ ੫, ਵਾਰ ਪਸ, ੫, ੧੨ (1095) 
ਤਿਲਕ 


“'ਖਿਸਰਿ ਗਇਓ ਭੂਮ ਪਰਿ ਡਾਰਿਓ।” 
- ਆਸਾ ੫, ੭੬, ੨੧੨ (389) 


ਦੂਰ ਹੋ ਗਿਆ, ਪਰਾਂ ਚਲਾ ਗਿਆ 
“ਹਰਿਹਾਂ ਦੂਖ ਰੋਗ ਸਭਿ ਪਾਪ ਤਨ ਤੇ ਖਿਸਰਿਆ। ” 


- ਫੁਨ ੫, ੨੩:੪ (1363) 
ਢਿਲੇ ਪੈ ਗਏ, ਝੌ ਗਏ 
“ਡੂੰਡੀ ਚਾਲ ਚਰਣ ਕਰ ਖਿਸਰੇ ਤੁਚਾ ਦੇਹ ਕੁਮਲਾਨੀ। ” 
- ਭੈਰ ੧, ੪, ੧:੧ (1126) 


(1) ਖਿਸਿਕ/ਦੂਰ ਹੋ ਗਿਆ 
“ਪਗੁ ਚਉਥਾ ਖਿਸਿਆ ੜੈ ਪਗ ਟਿਕਿਆ ਮਨਿ ਹਿਰਦੈ ਕ੍ਰੋਧੁ ਜਲਾਇ ਜੀਉ। ” 
- ਆਸਾ ੪, ਛੰਤ ੧੧, ੨:੨ (445) 
(2) ਘਟਿਆ, ਖਿਸਕਿਆ 
“ਬਿਰਧ ਭਇਆ ਜੋਬਨੁ ਤਨੁ ਖਿਸਿਆ ਕਫੁ ਕੰਠੁ ਬਿਰੂਧੋ ਨੈਨਹੁ ਨੀਰੁ ਢਰੇ। ” 
- ਮਾਰੂ ੧, ਅਸ ੮, ੭:੧ (1014) 


ਖਿਸਕਣ ਨਾਲ ਅਰਥਾਤ (ਜੀਵਨ) ਚਲਣ ਨਾਲ 
“ਗਿ ਖਿਸਿਐ ਰਹਣਾ ਨਹੀ ਆਗੈ ਠਉਰੁ ਨ ਪਾਇ।” 
- ਸਿਰੀ ੩, ੩੭, ੪:੨ (28) 


ਖਿਸਕੇ, ਤਿਲਕੇ ਅਗੇ ਚਲੇ 
“ਚਾਲੀਸੀ ਪੁਰੁ ਹੋਇ ਪਚਾਸੀ ਪਗੁ ਖਿਸੈ ਸਠੀ ਕੋ ਬੋਢੇਪਾ ਆਵੈ । ” 
- ਮਾਝ ੧, ਵਾਰ ੧ਸ, ੧, ੩:੨ (138) 
“ਉਰ ਨ ਭੀਜੈ ਪਗੁ ਨ ਖਿਸੈ ਹਰਿ ਦਰਸਨ ਕੀ ਆਸਾ। ” (ਤਿਲਕੇ ਭਾਵ ਪਿਛੇ ਪਏ) 
- ਗਉ ਕਬ, ੬੫, ੧:੨ (338) 
“ਕਬੀਰ ਪਰਭਾਤੇ ਤਾਰੇ ਖਿਸਹਿ ਤਿਉ ਇਹੁ ਖਿਸੈ ਸਰੀਰੁ। ” (ਢਲਦਾ) 





1318 


- ਸਲੋ ਕਬ, ੧੭੧੧ (1373) 


“ਤੋਰੀ ਨ ਤੂਟੈ ਛੋਰੀ ਨ ਛੂਟੈ ਐਸੀ ਮਾਧੋ ਖਿੰਚ ਤਨੀ। ” 
- ਬਿਲਾ ੫, ੧੧੪, ੧:੧ (827) 
ਹੋਰ ਰੂਪ: 
ਖਿੰਚਹਿ - 
“ਜਬ ਅਪੁਨੀ ਜੋਤਿ ਖਿੰਚਹਿ ਤੂ ਸੁਆਮੀ ਤਬ ਕੋਈ ਕਰਉ ਦਿਖਾ ਵਖਿਆਨਾ। ” 
(ਖਿਚ ਲਏ) 
- ਬਿਲਾ ੩, ੩, ੨੨ (797) 
ਖਿੰਚਿ - 
“ਰੇ ਮਨ ਤੇਰੋ ਕੋਇ ਨਹੀ ਖਿੰਚਿ ਲੇਇ ਜਿਨਿ ਭਾਰੁ। ” (ਖਿਚ ਕੇ) 
- ਗਉ ਕਬ, ੬੪, ੧:੧ (337) 
ਖਿੰਚਿਆ - 
“ਖਿੰਚਿਆ ਸੂਤੁ ਤ ਆਈ ਥਾਇ। ” (ਖਿਚਿਆ, ਖਿਚ ਲਿਆ) 
- ਰਾਮ ੫, ੧੨, ੩:੪ (886) 
ਖਿੰਚੇ - 
“ਮਨੁ ਕੁੰਚਰੁ ਪੀਲਕੁ ਗੁਰੂ ਗਿਆਨੁ ਕੁੰਡਾ ਜਹ ਖਿੰਚੇ ਤਹ ਜਾਇ। ” (ਖਿਚੇ) 
- ਗੁੂਜ ੩, ਵਾਰ ੨੦ਸ, ੩, ੨:੧ (516) 
ਖਿੰਚੈ - 


“ਹਰਿ ਏਕੋ ਸੂਤੁ ਵਰਤੈ ਜੁਗ ਅੰਤਰਿ ਸੂਤੁ ਖਿੰਚੈ ਏਕੰਕਾਰੀ। ” (ਖਿਚਿਆਂ) 
- ਗੂਜ ੪, ਅਸ ੧, ੭:੨ (507) 


ਖਿਚਾ ਖਿਚੀ, ਕਸ਼ਮਕਸ਼ 
“ਖਿੰਚੋਤਾਣਿ ਵਿਗੁਚੀਐ ਬੁਰਾ ਭਲਾ ਦੁਇ ਨਾਲਿ ਜੀਉ। ”? 
- ਸੂਹੀ ੧, ਅਸ ੨, ੭੪੨ (751) 
“ਖਿੰਚੋਤਾਣਿ ਕਰਹਿ ਬੇਤਾਲੇ। ” (ਖਿਚਾ-ਖਿਚੀ ਭਾਵ ਝਗੜਾ) 
- ਮਾਰੂ ੧, ਸੋਲਾ ੧੧, ੮:੨ (1031) 
(ਫਾ. ਖਿਦਮਤਗਾਰ) ਸੇਵਕ, ਟਹਿਲੂਆ 
“ਹਉ ਬੰਦੀ ਪ੍ਰਿ ਖਿਜਮਤਦਾਰ। ” 
- ਆਸਾ ੫, ੯੫, ੨੧ (394) 
(ਫਾ. ਖਿਦਮਤ) ਸੇਵਾ, ਟਹਿਲ 
““ਖਿਜਮਤਿ ਕਰੀ ਜਨੁ ਬੰਦਾ ਤੇਰਾ। ”” 
- ਮਾਰੂ ੧, ੫, ੩੨ (990) 
ਖਿਝਦੀ 
“ਗਰੀਬਾ ਉਪਰਿ ਜਿ ਖਿੰਜੈ ਦਾੜੀ। ? 
- ਗਉਂ ੫, ੧੯੭, ੧:੧ (199) 


ਖਿਚੋਤਾਣ 





1319 


“ਜਿਤੁ ਲਾਈਅਨਿ ਤਿਤੈ ਲਗਦੀਆ ਨਹ ਖਿੰਜੋਤਾੜਾ। ”? 
- ਮਾਰੂ ੫, ਵਾਰ ੧੦:੬ (1098) 
ਥਿੰਡੀਆ ---- ਬਿਖਰੀਆਂ, ਖਿਲਰੀਆਂ 
“ਦੂਜੈ ਬਹੁਤੇ ਰਾਹ ਮਨ ਕੀਆ ਮਤੀ ਥਿੰਡੀਆ। ” 
- ਮਾਝ ੧, ਵਾਰ ੧੭ਸ, ੧, ੧੩ (145) 


“ਬਾਚਾ ਕਰਿ ਸਿਮਰੰਤ ਤੁਝੈ ਤਿਨ ਦੂਖੁ ਦਰਿਦੂ ਮਿਟਯਉ ਜੁ ਖਿਣੰ । ” 


- ਸਵ ੪, ਬਲ ੪:੩ (1405) 


“ਫਰੀਦਾ ਖਿੰਥੜਿ ਮੇਖਾ ਅਗਲੀਆ ਜਿੰਦੁ ਨ ਕਾਈ ਮੇਖ। ” 
- ਸਲੋ ਫਰ, ੪੭:੧ (1380) 


(1) ਗੋਦੜੀ, ਖਫਣੀ, ਹੋਰ ਵੇਖੋ “ਖਿੰਥਾਤਾ” 
“ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ। ”? 
- ਜਪੁ ੧, ੨੮੪੨ (6) 
(2) ਭਾਵ ਸਰੀਰ 
“ਖਿੰਥਾ ਜਲਿ ਕੋਇਲਾ ਭਈ ਤਾਗੇ ਆਂਚ ਨ ਲਾਗ। ” 
- ਸਲੋ ਕਬ, ੪੭੧੨ (1366) 
ਖਿੰਥਾਤਾ ---- ਗੋਦੜੀ, ਖਫਣੀ 
“ਮੁੰਢਾ ਤੇ ਘਟ ਭੀਤਰਿ ਮੁੰਦ਼ਾ ਕਾਇਆ ਕੀਜੈ ਖਿੰਥਾਤਾ। ”” 
- ਗਉ ੧, ੧੫, ੧:੧ (155) 
ਖਿਧੋਲੜਾ _--- ਜੁਲਾ, ਕਾਲੇ ਰੰਗ ਦਾ ਚੋਲਾ ਜੋ ਹਾਕਮ ਸਾਹਮਣੇ ਸ਼ਿਕਾਇਤ ਲੈ ਕੇ ਜਾਣ ਸਮੇ ਪਾਇਆ 
ਜਾਂਦਾ ਸੀ। 
“ਮਲੁ ਜੂਈ ਭਰਿਆ ਨੀਲਾ ਕਾਲਾ ਖਿਧੋਲੜਾ ਤਿਨਿ ਵੇਮੁਖਿ ਵੇਮੁਖੈ ਨੋ ਪਾਇਆ। ” 
- ਗਉਂ ੪, ਵਾਰ ੧੨ਸ, ੪, ੧:੧ (306) 
ਪਲ, ਲਹਮਾ, ਅੱਖ ਦੇ ਪਲਕਾਰੇ ਜਿੰਨਾ ਸਮਾਂ, ਬਹੁਤ ਥੋੜਾ ਸਮਾਂ 
“ਜਗੁ ਸੁਪਨਾ ਬਾਜੀ ਬਨੀ ਖਿਨ ਮਹਿ ਖੇਲੁ ਖੇਲਾਇ। ”” 
- ਸਿਰੀ ੧, ੧੧, ੩:੧ (18) 
“ਕੋਟਿ ਕਲੰਕ ਖਿਨ ਮਹਿ ਮਿਟਿ ਜਾਹਿ। ?” (ਝਟ ਪਟ) 
- ਗਉਂ ੫, ੯੫, ੩:੪ (184) 


ਹੋਰ ਰੂਪ: 

ਖਿਨਹਿ - 

“ਇਕ ਖਿਨਹਿ ਥਾਪਿ ਉਥਾਪਦਾ ਘੜਿ ਭੰਨਿ ਕਰਨੈਹਾਰੁ । ” (ਖਿਨ ਵਿਚ ਹੀ, ਝਟ 
ਹੀ) 


- ਮਾਲੀ ੫. ੭, ੧:੧ (988) 
'ਖਿਨਹੂ - 
““ਖਿੰਨਹੂੰ ਰਸ ਭੋਗਨ ਖਿਨਹੂੰ ਖਿਨਹੂ ਤਜਿ ਜਾਇਓ। ”” 





1320 


- ਆਸਾ ੫, ੧੫੬, ੧੨ (409) 
ਖਿਨਹੂੰ - 
- ਆਸਾ ੫, ੧੫੬, ੧੨ (409) 


ਖਿਮਾ - 
“ਜਜੀਤਿ ਜਨਮੁ ਇਹੁ ਰਤਨੁ ਅਮੋਲਕੁ ਸਾਧਸੰਗਤਿ ਜਪਿ ਇਕ ਖਿਨਾ। ” (ਪਲ, 


- ਗਉਂ ੫, ੧੩੯”, ੧":੨ (210) 


- ਬਸੰ ੩, ੪, ੧":੨ (1169) 
'ਖਿਨਾਹੂ - 
“ਦੂਖ ਦਰਦ ਤਿਹ ਮਿਟਹਿ ਖਿਨਾਹੂ । ” (ਪਲ ਵਿਚ ਹੀ) 
- ਗਉਂ ੫. ਬਾਅ ੪੫:੨ (259) 


“ਖਿਨ ਮਹਿ ਉਪਜੈ ਖਿਨਿ ਖਧੈ ਖਿਨੁ ਆਵੈ ਖਿਨੁ ਜਾਇ। ”? 
- ਸਿਰੀ ੧, ਅਸ ੯, ੫:੧ (58) 


“ਉਪਜਿਓ ਚਾਉ ਮਿਲਨ ਪ੍ਰਭ ਪ੍ਰੀਤਮ ਰਹਨੁ ਨ ਜਾਇ ਖਿਨੀ। ” (ਖਿਨ ਮਾਤਰ ਵੀ) 
- ਬਿਲਾ ੫, ੧੨੭, ੧੨ (830) 
ਖਿਨੁ - 
“ਜਿਨ ਖਿਨੁ ਪਲੂ ਨਾਮੁ ਨ ਵੀਸਰੈ ਤੇ ਜਨ ਵਿਰਲੇ ਸੰਸਾਰਿ। ”” 
- ਸਿਰੀ ੧, ੨੦, ੧੨ (21) 
“ਇਕੁ ਖਿਨੁ ਤਿਸੁ ਬਿਨੁ ਜੀਵਣਾ ਬਿਰਥਾ ਜਨਮੁ ਜਣਾ। ” 
- ਮਾਝ ੫, ਬਾਰਾ ੨:੪ (133) 


(1) ਪਲ, ਵੇਖੋ “ਖਿਨਿ” 
“ਅਪਰਾਧੀ ਪਾਪੀ ਉਧਰੇ ਮੇਰੀ ਜਿੰਦੜੀਏ ਜਨ ਨਾਨਕ ਖਿਨੁ ਹਰਿ ਰਾਤੇ ਰਾਮ। ”” 
(ਥੋੜੇ ਸਮੇ ਲਈ ਵੀ) 

- ਬਿਹਾ ੪, ਛੰਤ ੩, ੪:੪ (539) 
(2) ਘੜੀ ਘੜੀ, ਪਲ ਪਲ, ਹਰ ਸਮੇ, ਬਾਰ ਬਾਰ 
“ਅੰਤਰਿ ਬਾਹਰਿ ਮੁਖਿ ਦੇ ਗਿਰਾਸੁ ਖਿਨੁ ਖਿਨੁ ਪੋਚਾਰਿ। ” (ਘੜੀ ਘੜੀ, ਹਰ ਸਮੇ', 
ਪਲ ਪਲ) 

- ਗਉਂ ੪, ੫੧, ੧੨ (168) 

“ਮਾਇਆ ਬੰਧਨ ਟਿਕੈ ਨਾਹੀ ਖਿਨੁ ਖਿਨੁ ਦੁਖੁ ਸੰਤਾਏ । ”” 

- ਗਉਂ ੩, ਛੰਤ ੫, ੩:੫ (246) 
“ਕਵਨ ਉਪਮਾ ਦੇਉ ਕਵਨ ਵਡਾਈ ਨਾਨਕ ਖਿਨੁ ਖਿਨੁ ਵਾਰੇ। ” (ਬਾਰ ਬਾਰ) 

- ਆਸਾ ੫. ੧੪੧, ੪੯੧ (406) 





1321 


(3) ਥੋੜਾ ਜਿਹਾ 
“ਜਨ ਨਾਨਕ ਹਰਿ ਪ੍ਰਭਿ ਪੂਰੇ ਕੀਏ ਖਿਨੁ ਮਾਸਾ ਤੋਲੁ ਨ ਘਟੀਐ। ” 
- ਆਸਾਂ ੪, ੫੭, ੫੧੨ (170) 


- ਟੋਡੀ ੫, ੧੬, ੧੧ (715) 


“ਛਡਿ ਖੜੋਤੇ ਖਿਨੈ ਮਾਹਿ ਜਿਨ ਸਿਉ ਲਗਾ ਹੇਤੁ। ? 
- ਮਾਝ ੫. ਬਾਰਾ ੭:੫ (134) 
ਹੋਰ ਰੂਪ: 
ਖਿਨੋ - 
“ਚਰਣ ਕਮਲ ਧਿਆਨੁ ਹਿਰਦੈ ਪ੍ਰਭ ਬਿਸਰੁ ਨਾਹੀ ਇਕੁ ਖਿਨੋਂ ।  (ਪਲ/ਛਿਨੀ ਭਰ) 


- ਆਸਾ ੫, ਛੰਤ ੧੦, ੧:੪ (459) 


“ਹਰਿ ਹਰਿ ਸੀਗਾਰੁ ਬਨਾਵਹੁ ਹਰਿ ਜਨ ਹਰਿ ਕਾਪੜੁ ਪਹਿਰਹੁ ਖਿਮ ਕਾ। ” (ਖਿਮਾ 
ਦਾ) 
- ਸੋਰ ੪, ਵਾਰ ੨੧੨ (650) 


(ਸੰ.) ਮੁਆਫੀ, ਭੁਲ, ਉਕਾਈ ਨੂੰ ਦਰਗਜ਼ਰ ਕਰਨ ਦੀ ਪਰ ਵਿਰਤੀ 


“ਖਿਮਾ ਗਹੀ ਬੂਤੁ ਸੀਲ ਸੰਤੋਖ [ 


- ਗਉ ੧, ਅਸ ੭, ੧:੧ (223) 


- ਬਸੰ ਕਬ, ੩, ੨੨ (1194) 


- ਗਉ ਕਬ, ਬਾਅ ੪੪:੧ (342) 


- ਗਉ ਰਵਿ, ੨. ੧:੩ (345) 


“ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ। ? 
- ਗਉ ਕਬ, ਬਾਅ, ੧:੨ (340) 
--- ਖਿਡੌਨਾ, ਉਹ ਚੀਜ਼ ਜਿਸ ਨਾਲ ਖੇਡਿਆ ਜਾਵੇ 
“ਲੋਗਨ ਰਾਮੁ ਖਿਲਉਨਾ ਜਾਨਾਂ। ” (ਭਾਵ ਮਖੌਲ ਸਮਝਿਆ ਹੈ) 
- ਭੈਰ ਕਬ, ੬, ੧:੨ (1158) 





1322 


(ਅ. ਖੀਲ ਖਾਨਾ) ਟੱਬਰ ਤੇ ਘਰ 
“ਖਿਲਖਾਨਾ ਬਿਰਾਦਰ ਹਮੂ ਜੰਜਾਲਾ। ” 
- ਮਾਰੂ ੫, ਸੋਲਾ ੧੨, ੮:੨ (1084) 
ਖੇਡਿਆ 
“ਜੋਰਾ ਪੁਰਖ ਸਭਿ ਆਪਿ ਉਪਾਇਅਨੁ ਹਰਿ ਖੇਲ ਸਭਿ ਖਿਲਾ। ” 
- ਗਉ ੪, ਵਾਰ ੯ਸ, ੪, ੨:੭ (304) 
ਖਿਡਾਵੇ 
“ਖੇਲਿ ਖਿਲਾਇ ਲਾਡ ਲਾਡਾਵੈ ਸਦਾ ਸਦਾ ਅਨਦਾਈ। ” 
- ਸਾਰ ੫, ੪੮, ੧:੧ (1214) 
ਹੋਰ ਰੂਪ: 
ਖਿਲਾਇਦਾ - 
“ਸਹਜੇ ਸਹਜਿ ਖਿਲਾਇਦਾ ਨਹੀ ਕਰਦਾ ਆਲਕ । ”” (ਖਡਾਂਦਾ) 
- ਮਾਰੂ ੫, ਵਾਰ ੨੧੩ (1101) 
ਖਿਡਾਣ ਵਾਲਾ 
“ਕਾਠ ਕੀ ਪੁਤਰੀ ਕਹਾ ਕਰੈ ਬਪੁਰੀ ਖਿਲਾਵਨਹਾਰੋ ਜਾਨੈ । ” 
- ਗਉ ੫, ੧੨੬", ੩:੧ (206) 
ਖਿਡਾਵੈ 
“ਜਿਸੁ ਭਾਂਵੇ ਤਿਸੁ ਖੇਲ ਖਿਲਾਵੈ । ” 
- ਗਉ ੫. ਸੁਖ ੨੧, ੮:੮ (292) 
ਖਿੜਿਆ 
“ਭੂਮੁ ਖੋਇਓ ਸਾਂਤਿ ਸਹਿਜ ਸੁਆਮੀ ਪਰਗਾਸੁ ਭਇਆ ਕਉਲੁ ਖਿਲਿਆ। ” 
-ਗਉ ੫. ਛੰਤ ੪, ੪:੩ (249) 
“ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ। ” 
- ਰਾਮ ਬਸ, ਵਾਰ ੮:੫ (968) 


ਤਾਕੀ 
“ਤਿਹ ਸਿਲ ਊਪਰਿ ਖਿੜਕੀ ਅਉਰ। ” 


- ਭੈਰ ਕਬ, ੧੦, ੩੨ (1159) 
ਹੋਰ ਰੂਪ: 
'ਖਿੜਕੀਆ - 
“ਤਹ ਬਿਖੜੇ ਥਾਨ ਅਨਿਕ ਖਿੜਕੀਆ। ” 
- ਰਾਮ ੫, ੧੨, ੪੧੨ (886) 
ਖਿਲਿਆ, ਬਿਗਸਿਆ, ਮੌਲਿਆ 
“ਸਭੁ ਤਨੁ ਮਨੁ ਹਰਿਆ ਹੋਇਆ ਮਨੁ ਖਿੜਿਆ ਹਰਿਆ ਬਾਗੁ । ” 
- ਬਿਲਾ ੪, ਵਾਰ ੧ਸ, ੪, ੧:੪ (849) 





1323 


(1) (ਸੰ.) ਮਸਤ, ਮਤਵਾਲਾ 
“ਉਹੀ ਪੀਓ ਓਹੀ ਖੀਓ ਗੁਰਹਿ ਦੀਓ ਦਾਨੁ ਕੀਓ। ” 
- ਗਉ ੫. ੧੫੭, ੧:੧ (214) 
(2) (ਸੰ.) ਨਾਸ ਹੋਣਾ 
“ਦਿੜੁ ਕਰਿ ਚਰਣ ਗਹੇ ਪ੍ਰਭ ਤੁਮਰੇ ਸਹਜੇ ਬਿਖਿਆ ਭਈ ਖੀਓ। ”” 
- ਆਸਾ ੫, ੪੭, ੨੨ (382) 
ਖਿਚੜੀ, ਚਾਵਲ ਤੇ ਦਾਲ ਨੰ ਰਲਾ ਕੇ ਬਣਾਇਆ ਭੋਜਨ 
“ਕਬੀਰ ਖੂਬੁ ਖਾਨਾ ਖੀਚਰੀ ਜਾ ਮਹਿ ਅੰਮ੍ਰਿਤੁ ਲੋਨੁ । ” 
- ਸਲੋ ਕਬ, ੧੮੮੧ (1374) 
ਖਿਚਿਆ/ਤਣਿਆ ਹੋਇਆ ਪਰਦਾ, ਵਖੇਵਾਂ (ਫਉਰਟਟਿਨਿ) 
“ਊਚਨ ਊਚਾ ਬੀਚੁ ਨ ਖੀਚਾ ਹਉ ਤੇਰਾ ਤੂੰ ਮੋਰਾ। ” 
- ਬਿਲਾ ੫, ੮੭, ੨੨ (821) 
“ਸਰੀਰ ਸੂਸਥ ਖੀਣ ਸਮਏ ਸਿਮਰੰਤਿ ਨਾਨਕ ਰਾਮ ਦਾਮੋਦਰ ਮਾਧਵਹ। ” (ਭਾਵ 
ਸੁਖੀ, ਦੁਖੀ) 
- ਸਸ ੫, ੫੦੪੪ (1358) 
ਹੋਰ ਰੂਪ: 
ਖੀਣਉ - 
“ਤੀਸ ਇਕੁ ਅਰੁ ਪੰਜਿ ਸਿਧੁ ਪੈਤੀਸ ਨ ਖੀਣਉ। ” (ਨਾਸਮਾਨ) 
- ਸਵ ੩, ੧੨:੪ (1394) 
ਖੀਣੰਤ - 
“ਮਿਥ੍ੰਤ ਦੇਹੰ ਖੀਣੰਤ ਬਲਨੰ। ”! (ਨਾਸ ਹੋ ਜਾਂਦਾ ਹੈ) 
- ਸਸ ੫, ੩੯੧ (1354) 
“ਅਸਥਿਤੰ ਸੋਗ ਹਰਖੰ ਭੈ ਖੀਣੰਤ ਨਿਰਭਵਹ।  (ਟੁਟਿਆ ਹੋਇਆ, ਸਹਿਮਿਆ 


- ਸਸ ੫, ੪੪੧੩ (1358) 


- ਪ੍ਭਾ ਕਬ, ੧, ੪:੧ (1349) 


“ਚਊਥੈ ਪਹਰੈ ਰੈਣਿ ਕੈ ਵਣਜਾਰਿਆ ਮਿੜ੍ਾ ਬਿਰਧਿ ਭਇਆ ਤਨੁ ਖੀਣੁ । ” 
(ਲਿਸਾ/ਕੰਮਜੋਰ) 


- ਸੋਰ ਕਬ, ੧੧, ੩:੩ (656) 





1324 


“ਖੀਨ ਖਰਾਬੁ ਹੋਵੈ ਨਿਤ ਕੰਧੁ । ”” 
- ਆਸਾ ੧, ੧੮, ੨:੪ (354) 
“ਖੀਨ ਭਏ ਸਭਿ ਤਸਕਰਾ ਗੁਰਮੁਖਿ ਜਨੁ ਜਾਗੈ। ” 
- ਆਸਾ ੫, ੧੧੪, ੧%":੨ (399) 
(2) ਘਟ, ਕੰਮਜੋਰ 
“ਤਾਣ ਤਨੁ ਖੀਨ ਭਇਆ ਬਿਨੁ ਮਿਲਤ ਪਿਆਰੇ ਰਾਮ। ” (ਘਟ ਗਿਆ) 
- ਬਿਹਾ ੫, ਛੰਤ ੬, ੧:੨ (545) 
(3) ਮੰਧੇ, ਮਾੜੇ 
“ਤਿਨ ਕੇ ਭਾਗ ਖੀਨ ਧੁਰਿ ਪਾਏ ਜਿਨ ਸਤਿਗੁਰ ਦਰਸੁ ਨ ਪਾਇਬਾ। ”” 
- ਜੈਤ ੪, ੪, ੩:੧ (697) 
(4) ਦੁੱਖੀ, ਵਿਆਕੁਲ 
“ਖਾਤ ਪੀਵਤ ਸਵੰਤ ਸੁਖੀਆ ਨਾਮ ਸਿਮਰਤ ਖੀਨ । ”” 
- ਸਾਰ ੫, ੧੦੮, ੧੧ (1225) 
ਖੀਨਸੂਆ --- ਕੰਮਜੋਰ ਹੋ ਗਿਆ, ਟੁੱਟ ਗਿਆ 
“ਕਰਤ ਕਰਤ ਇਵ ਹੀ ਬਿਰਧਾਨੋ ਹਾਰਿਓ ਉਕਤੇ ਤਨੁ ਖੀਨਸੂਆ। ” 
- ਗਉ ੫, ੧੨੭", ੩:੧ (206) 


“ਆਵਤ ਜਾਤ ਜੋਨੀ ਦੁਖ ਖੀਨਾ। ”” 
- ਗਉਂ ੫, ੧੨੪, ੧":੨ (190) 


- ਗਉਂ ਕਬ, ੨, ੧:੨ (323) 


“ਨੈਨਹੁ ਨੀਰੁ ਬਹੈ ਤਨੁ ਖੀਨਾ ਭਏ ਕੇਸ ਦੁਧ ਵਾਨੀ। ”” 
- ਸੋਰ ਭੀਖ, ੧, ੧:੧ (659) 


(3) ਤੋਟਾ, ਨੁਕਸਾਨ 
“ਹਾਥ ਦੇਇ ਰਾਖੈ ਅਪਨੇ ਕਉ ਕਾਹੂ ਨ ਕਰਤੇ ਕਛੁ ਖੀਨਾ। ” 
- ਬਿਲਾ ੫, ੯੭, ੧੨ (823) 


(4) ਵਿੰਨੇ, ਹੋਏ 
““ਜਗੰਨਾਥ ਸਭਿ ਜੰਤ ਉਪਾਏ ਨਕਿ ਖੀਨੀ ਸਭ ਨਥਹਾਰੇ । ”” 
- ਨਟ ੪, ਅਸ ੨, ੮੧ (981) 


ਦੁੱਧ 


“ਹਰਿ ਬਿਨੁ ਜੀਅਰਾ ਰਹਿ ਨ ਸਕੈ ਜਿਉ ਬਾਲਕੁ ਖੀਰ ਅਧਾਰੀ। ”” 
- ਗੂਜ ੪, ਅਸ ੧, ੧:੧ (506) 


(1) ਦੁੱਧ ਵਿਚ ਚਾਵਲ ਪਾ ਕੇ ਬਣਾਇਆ ਮਿਠਾ ਭੋਜਨ 
“ਆਨੀਲੇ ਦੂਧੁ ਰੀਧਾਈਲੇ ਖੀਰੰ ਠਾਕੁਰ ਕਉ ਨੈਵੇਦੁ ਕਰਉ। ” 





1325 


- ਆਸਾ ਨਾਮ, ੨, ੩੧ (485) 
ਹੋਰ ਰੂਪ: 
ਖੀਰਿ 
“ਲੰਗਰਿ ਚਉਲਤਿ ਵੰਡੀਐ ਰਸੁ ਅੰਮ੍ਰਿਤ ਖੀਰਿ ਘਿਆਲੀ। ”? 

- ਰਾਮ ਬਸ, ਵਾਰ ੩:੯ (967) 
(2) ਦੁਧ 
“ਦੁਇ ਧੋਤੀ ਕਰਮ ਮੁਖਿ ਖੀਰੰ।” 

- ਪੁਭਾ ਬੇਣੀ, ੧, ੨੨ (1351) 


ਖੀਰਾ - 
“ਨਾਨਕ ਬਾਰਿਕ ਤੁਮ ਮਾਤ ਪਿਤਾ ਮੁਖਿ ਨਾਮੁ ਤੁਮਾਰੋ ਖੀਰਾ। ” 

- ਟੋਡੀ ੫, ੫, ੪:੨ (713) 
ਖੀਰੁ - 
“ਖੀਰੁ ਪੀਐ ਖੇਲਾਈਐ ਵਣਜਾਰਿਆ ਮਿੜ਼ਾ ਮਾਤ ਪਿਤਾ ਸੁਤ ਹੇਤੁ । ? 

- ਸਿਰੀ ੧, ਪਹਿ ੨, ੧੪੨ (75) 

(1) ਦੁਧ, ਵੋਖੇ “ਖੀਰੰ” (2) 
(2) ਸਮੁੰਦਰ 
“ਰਤਨ ਉਪਾਇ ਧਰੇ ਖੀਰੁ ਮਥਿਆ ਹਰਿ ਭਖਲਾਏ ਜਿ ਅਸੀ ਕੀਆ। ” 

- ਆਸਾ ੧, 2, ੪੧੧ (351) 
ਹੋਰ ਰੂਪ: 


ਖੀਰੇ - 
“ਹਰਿ ਸੇਤੀ ਮਨੁ ਬੇਧਿਆ ਮੇਰੀ ਜਿੰਦੁੜੀਏ ਜਿਉ ਬਾਲਕ ਲਗਿ ਦੁਧ ਖੀਰੇ ਰਾਮ। ”? 
- ਬਿਹਾ ੪, ਛੰਤ ੨, ੨੧ (538) 


ਖੀਰੈ - 
“ਖੀਰ ਅਧਾਰਿ ਬਾਰਿਕੁ ਜਬ ਹੋਤਾ ਬਿਨੁ ਖੀਂਰੈ ਰਹਨੁ ਨ ਜਾਈ। ” 
- ਮਲਾ ੫, ੨, ੧:੧ (1266) 
“ਖੀਲੈ ਬਿਗਸੈ ਤੇਤੋ ਸੋਗ। ”” 
- ਬਸੰ ੧, ਅਸ ੧, ੫:੩ (1187) 


“ਹਰਿ ਰੰਗ ਰਾਂਗ ਭਏ ਮਨ ਲਾਲਾ ਰਾਮ ਨਾਮ ਰਸ ਖੀਵਨਿ। ”” 
- ਸਾਰ ੫. ੯੧, ੧:੨ (1222) 
ਮਸਤ, ਮਤਵਾਲਾ 
“ਤਾ ਮਨੁ ਖੀਵਾ ਜਾਣੀਐ ਜਾ ਮਹਲੀ ਪਾਏ ਥਾਉ। ? 
- ਸਿਰੀ ੧, ੫, ੨:੩ (16) 


ਗੁਰੂ ਅੰਗਦ ਦੇਵ ਜੀ ਦੀ ਸੁਪਤਨੀ 





1326 


“ਮਾਤਾ ਖੀਵੀ ਸਹੁ ਸੋਇ ਜਿਨਿ ਗੋਇ ਉਠਾਲੀ। ”” 
- ਰਾਮ ਬਸ, ੩:੧੨ (967) 


ਖੁਆਇ ---- ਭੂਲੇ/ਭਟਕਦੇ ਹਨ 
“ਵਿਣੁ ਨਾਂਵੈ ਸਭ ਡੁਮਣੀ ਦੂਜੈ ਭਾਇ ਖੁਆਇ। ” 


- ਸਿਰੀ ੩, ੫੬, ੩:੧ (35) 
“ਹਰਿ ਹਰਿ ਨਾਮੁ ਨ ਚੇਤਨੀ ਕਰਤੈ ਆਪਿ ਖੁਆਇ। ” (ਭੁਲਾਏ) 
- ਸਲੋ ੩, ੨੩੦੭ (1415) 
ਹੋਰ ਰੂਪ: 
ਖੁਆਇਓਹੁ - 
“ਸਚੈ ਆਪਿ ਖੁਆਇਓਹੁ ਮੂੜੇ ਇਹੁ ਸਿਰਿ ਤੇਰੈ ਲੇਖੁ ਪਇਆ। ” 
- ਆਸਾ ੩, ਪਟੀ ੧੦:੨ (435) 
ਖੁਆਇਅਨੁ - 
“ਇਕਿ ਆਪੇ ਆਪਿ ਖੁਆਇਅਨੁ ਦੂਜੈ ਛਡਿਅਨੁ ਲਾਇ। ” (ਭੁਲਾਇਆ ਹੈ) 
- ਸਿਰੀ ੩, ੫੮, ੪:੨ 36) 
ਖੁਆਇਆ - 
“ਆਪਹੁ ਤੁਧੁ ਖੁਆਇਆ। ” (ਖੁੰਵਾਇਆ) 
- ਸਿਰੀ ੧, ਅਸ ੨੮, ੬੨ (72) 
“ਇਹੁ ਮਨੂਆ ਦਹ ਦਿਸਿ ਧਾਵਦਾ ਦੂਜੈ ਭਾਇ ਖੁਆਇਆ। ” (ਕੁਰਾਹੇ ਪਿਆ) 
- ਸੋਰ ੩, ੧, ੩:੧ (600) 
ਖੁਆਈ - 
“ਬਿਨੁ ਸਬਦ ਪਿਆਰੇ ਕਉਣੁ ਦੁਤਰੁ ਤਾਰੇ ਮਾਇਆ ਮੋਹਿ ਖੁਆਈ। ” (ਭੁੱਲੀ 
ਫਿਰਦੀ ਹੈ) 
- ਗਉ ੩. ਛੰਤ ੧, ੩:੩ (244) 
“ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ। ”” (ਕੁਰਾਹੇ ਪਾਏ 
ਭੁਲੀ ਫਿਰੀ) 
- ਆਸਾ ੧, ਅਸ ੧੨, ੩੧ (417) 
“ਅੰਤਰਿ ਰੋਗੁ ਮਹਾ ਅਭਿਮਾਨਾ ਦੂਜੈ ਭਾਇ ਖੁਆਈ। ” (ਬਰਬਾਦ ਹੋਈ) 
- ਸੂਹੀ ੪, ੪, ੨੨ (732) 
ਖੁਆਈਅਹਿ - 
“ਇਕਨਾ ਵਖਤ ਖੁਆਈਅਹਿ ਇਕਨਾ ਪੂਜਾ ਜਾਇ। ” (ਖੁੰਝ ਗਿਆ, ਲੰਘ ਗਿਆ) 
- ਆਸਾ ੧, ਅਸ ੧੧, ੬੧ (417) 


ਖੁਆਈਅਹਿ - (1) ਖੁੰਝ ਗਿਆ, ਲੰਘ ਗਿਆ, ਵੇਖੋ “ਖੁਆਇ? 
(2) ਗਵਾਈਦਾ ਹੈ 
“ਝੁਠੋ ਝੁਠੁ ਵਖਾਣਿ ਸੁ ਮਹਲੁ ਖੁਆਈਐ। ” 
ਰਾ - ਮਾਝ ੧, ਵਾਰ ੧੮:੬ (146) 
(3) ਭੁਲਾਣਾ 
“ਹਉਮੈ ਗਰੰਬੈ ਗਰਬੁ ਆਪਿ ਖੁਆਈਐ। ”” 
- ਆਸਾ ੪, ੬੫, ੩੨ (369) 





1327 


- ਮਾਝ ੩, ਅਸ ੧੭, ੬:੧ (119) 
“ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ। ” (ਭੁਲਾਏ, ਖੁੰਝਾਏ) 
- ਆਸਾ ੧, ਅਸ ੧੨, ੩੪੩ (417) 


(ਫਾ. ਖਵਾਰ) ਖਜਲ, ਪਰੇਸ਼ਾਨ, ਹੈਰਾਨ 
“ਹਰਿ ਨਾਮੁ ਨਾ ਪਾਇਆ ਜਨਮੁ ਬਿਰਥਾ ਗਵਾਇਆ ਨਾਨਕ ਜਮੁ ਮਾਰਿ ਕਰੇ 
ਖੁਆਰ। ” 
- ਗੂਜ ੩, ਵਾਰ ੧ਸ, ੩, ੨:੪ (509) 
“ਮਨਸਾ ਮਾਇਆ ਮੋਹਣੀ ਮਨਮੁਖ ਬੋਲ ਖੁਆਰ। ? (ਭਾਵ ਮਾੜੇ) 
- ਪ੍ਰਭਾ ੧, ਅਸ ੩, ੨:੩ (1343) 
ਹੋਰ ਰੂਪ: 
ਖੁਆਰਾ - 
“ਬਿਨੁ ਗੁਰ ਭੇਟੇ ਜਮੁ ਕਰੇ ਖੁਆਰਾ। ” (ਪਰੇਸ਼ਾਨ) 
- ਗਉ ੩, ਅਸ ੩, ੩:੩ (230) 
ਖੁਆਰੀ - 
“ਬਿਨੁ ਜਗਦੀਸ ਭਜੇ ਨਿਤ ਖੁਆਰੀ। ” (ਖਜਲ, ਪਰੇਸ਼ਾਨ) 
- ਗਉ ੧, ਅਸ ੧੦, ੩:੩ (225) 
“ਗੁਝਾ ਕਮਾਣਾ ਪਰਗਟੁ ਹੋਆ ਈਤ ਉਤਹਿ ਖੁਆਰੀ। ” (ਖਰਾਬੀ) 
- ਆਸਾ ੫, ਛੰਤ ੧੧, ੩:੫ (460) 
“ਹਰਿ ਬਿਸਰਤ ਸਦਾ ਖੁਆਰੀ। ” (ਜ਼ਿਲਤ, ਬੇਪਤੀ) 
- ਟੋਡੀ ੫, ੨, ੧":੧ (712) 
“ਖਸਮੁ ਵਿਸਾਰਿ ਖੁਆਰੀ ਕੀਨੀ ਧ੍ਰਿਗ ਜੀਵਣੁ ਨਹੀ ਰਹਿਣਾ। (ਖੁਆਰ ਹੋਣ ਵਾਲੀ 
ਕਰਤੂਤ) 
੍‌ - ਮਲਾ ੧, ੧, ੧:੨ (1254) 


ਖੁਆਰੁ- 
“ਬਾਬਾ ਹੋਰੁ ਖਾਣਾ ਖੁਸੀ ਖੁਆਰੁ । ” (ਜ਼ਲੀਲ ਹੋਈਦਾ ਹੈ) 
- ਸਿਰੀ ੧, ੭, ੧":੧ (16) 
“ਜਾ ਪਤਿ ਲੇਖੈ ਨਾ ਪੰਵੈ ਸਭਾ ਪੂਜ ਖੁਆਰੁ। ” (ਖੁਆਰ/ਲਜਿਤ ਕਰਦੀ ਹੈ) 
੍‌੍ - ਸਿਰੀ ੧, ੮, ੨:੩ (17) 
“ਕਰਮਿ ਮਿਲੈ ਤਾ ਪਾਈਐ ਹੋਰ ਹਿਕਮਤਿ ਹੁਕਮੁ ਖੁਆਰੁ। ” (ਖੁਆਰੀ, ਖਜਾਲਤ) 
- ਆਸਾ ੧, ਵਾਰ ੪ਸ, ੧, ੨:੯ (465) 


ਖੁਆਰੋ - 
“ਦੁਰਮਤਿ ਮਰੈ ਨਿਤ ਹੋਇ ਖੁਆਰੋ । ” (ਲਜਿਤ/ਖਜਲ ਹੁੰਦਾ) 
- ਮਾਰੂ ੩, ਸੋਲਾ ੧੪, ੧੩:੨ (1058) 


- ਗਉ ੪, ਵਾਰ ੨੬ਸ, ੩, ੨:੫ (314) 





1328 


“ਰੋਵੈ ਜਨਮੇਜਾ ਖੁਇ ਗਇਆ। ” (ਕੁਰਾਹੇ ਪਿਆ) 
- ਰਾਮ ੩. ਵਾਰ ੧੪ਸ, ੧, ੧:੧੧ (954) 


“ਤਾ ਮਿਲੀਐ ਪ੍ਰਭ ਮੇਲੇ ਦੂਜੈ ਭਾਇ ਖੁਈ” (ਖੁੰਝ ਗਈ, ਐਅੱਝੜੇ ਪੈ ਗਈ) 
- ਤੁਖਾ ੧, ਬਾਰਾ ੧੧੨ (1108) 


“ਪਥਰ ਪਾਲਾ ਕਿਆ ਕਰੇ ਖੁਸਰੇ ਕਿਆ ਘਰ ਵਾਸੁ । ” 
- ਮਾਝ ੧, ਵਾਰ ੧੨ਸ, ੧, ੧੨ (143) 
ਹੋਰ ਰੂਪ: 
ਖੁਸਰੈ - 
“ਖੁਸਰੈ ਕਿਉ ਨ ਪਰਮ ਗਤਿ ਪਾਈ। ”! (ਨਪੁੰਸਕ ਨੇ) 
- ਗਉਂ ਕਬ, ੪, ੩:੨ (324) 


ਰਯ 


ਖੋਹ/ਖਸ 
“ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ। ”” 
- ਆਸਾ ੧, ਅਸ ੧੨, ੩:੩ (417) 


ਖੁਸਿਖਬਰੀ -- ਖੁਸ਼ ਵਾਲੀ ਖਬਰ 


“ਹਲੇ ਯਾਰਾ ਹਲੇ ਯਾਰਾਂ ਖੁਸਿਖਬਰੀ। ” 
- ਤਿਲੰ ਨਾਮ, ੩, ੧":੧ (727) 


(1) ਫਾ. ਖੁਸ਼ੀ) ਪ੍ਰਸੰਨਤਾ 
“ਮਤੀ ਮਰਣੁ ਵਿਸਾਰਿਆ ਖੁਸੀ ਕੀਤੀ ਦਿਨ ਚਾਰਿ। ” 
- ਸਿਰੀ ੧, ੫, ੧੨ (15) 
“ਗੁਰਸਿਖਾਂ ਅੰਦਰਿ ਸਤਿਗੁਰੂ ਵਰਤੈ ਜੋ ਸਿਖਾਂ ਨੇ ਲੋਚੈ ਸੋ ਗੁਰ ਖੁਸੀ ਆਵੈ । ” 
(ਗੁਰੂ ਦੀ ਖੁਸ਼ੀ ਵਿਚ ਆਵੈ ਭਾਵ ਪਸੰਦ ਆਵੈ) 
- ਗਉ ੪, ਵਾਰ ੩੩ਸ, ੪, ੨੨ (317) 
“ਕਹਤਿਅਹ ਕਹਤੀ ਸੁਣੀ ਰਹਤ ਕੋ ਖੁਸੀ ਨ ਆਯਉ। ” (ਖੁਸ਼ੀ ਨਹੀ' ਮਿਲੀ 
ਮਹਾਨਕੋਸ਼ ਅਰਥ ਪਸੰਦ ਨ ਆਈ ਕਰਦਾ ਹੈ) 
- ਸਹ ੩, ੨੦੪੪ (1396) 
(2) ਪ੍ਰਸੰਨ, ਖੁਸ਼ 
“ਦਰੋਗੁ ਪੜਿ ਪੜਿ ਖੁਸੀ ਹੋਇ ਬੇਖਬਰ ਬਾਦ ਬਕਾਹਿ। ”” 
- ਤਿਲੰ ਕਬ, ੧, ੨:੧ (727) 


ਖੁਸੀਆ ---- ਅਨੰਦ, ਮੋਜਾਂ, ਸੁਖ 


“ਜਿਥੈ ਮਿਲਹਿ ਵਡਿਆਈਆ ਸਦ ਖੁਸੀਆ ਸਦ ਚਾਉ। ” 
- ਸਿਰੀ ੧, ੬, ੨:੧ (16) 


ਹੋਰ ਰੂਪ: 
ਖੁਸੀ ਦੇ - 





1329 


“ਪਿਰ ਖੁਸੀਏ ਧਨ ਰਾਵੀਏ ਧਰ ਉਰਿ ਨਾਮੁ ਸੀਗਾਰੁ। ? 

- ਮਾਰੂ ੩, ਵਾਰ ੬ਸ, ੩, ੧:੧ (1088) 
ਵਰਤਣ ਪਿਛੋ ਬਚੀ ਹੋਈ, ਸੇਸ਼, ਬਚੇ 
“ਜੋ ਸਤਿਗੁਰਿ ਮਾਰੇ ਤਿਨ ਜਾਇ ਮਿਲਹਿ ਰਹਦੀ ਖੁਹਦੀ ਸਭ ਪਤਿ ਗਵਾਹੀ। ” 

- ਗਉਂ ੪, ਵਾਰ ੧ਪ੫ਸ, ੪, ੨:੮ (309) 
ਹੋਰ ਰੂਪ: 
ਖੁਹਦੇ - 
“ਰਹਦੇ ਖੁਹਦੇ ਨਿੰਦਕ ਮਾਰਿਅਨੁ ਕਰਿ ਆਪੇ ਆਹਰੁ । ? 

- ਗਉਂ ੪, ਵਾਰ ੨੭ਸ, ੫, ੧:੧ (315) 


“ਮਨ ਖੁਟਹਰ ਤੇਰਾ ਨਹੀ ਬਿਸਾਸੁ ਤੂ ਮਹਾ ਉਤਮਾਦਾ। ” 
- ਬਿਲਾ ੫, ੫੮, ੧":੧ (815) 

(ਦਰਖਤ ਦੀ ਮੋਟੀ ਲਕੜ, ਦਰਖਤ ਦਾ ਪੋਰਾ, ਲਠ, ਇਥੇ ਭਾਵ ਵੇਲਣੇ ਦੀਆਂ ਲਨਠਾਂ । ) 
“ਖੂੰਢਾ ਅੰਦਰਿ ਰਖਿ ਕੈ ਦੇਨਿ ਸੁ ਮਲ ਸਜਾਇ। ”? 

- ਮਾਝ ੧, ਵਾਰ ੧੧ਸ, ੧, ੨੨ (143) 
ਖੁੱਸੇ, ਪੁਟੇ ਤੇ ਖਿਲਰੇ ਹੋਏ 
“ਨਾਨਕ ਜੇ ਸਿਰ ਖੁਥੇ ਨਾਵਨਿ ਨਾਹੀ ਤਾ ਸਤ ਚਟੇ ਸਿਰਿ ਛਾਈ। ” 

- ਮਾਝ ੧, ਵਾਰ ੨੬ਸ, ੧, ੧੨੫ (150) 
ਹੋਰ ਰੂਪ: 
ਖੁਬੈ - 
“ਦਾਨਹੁ ਤੈ ਇਸਨਾਨਹੁ ਵੰਜੇ ਭਸੁ ਪਈ ਸਿਰਿ ਖੁਥੈ । ” 

- ਮਾਝ ੧, ਵਾਰ ੨੬ਸ, ੧, ੧:੧੩ (150) 


ਖੁੰਦਕਾਰਾ --- ਖੁਦਾਵੰਦਕਾਰ, ਸਿਰਜਨਹਾਰ ਪ੍ਰਭੂ 
“ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ। ” 
- ਤਿਲੰ ਨਾਮ, ੨, ੧":੧ (727) 


ਹੋਰ ਰੂਪ: 


ਖੁੰਦਕਾਰੁ - 
“ਖਥੈ ਖੁੰਦਕਾਰੁ ਸਾਹ ਆਲਮੁ ਕਰਿ ਖਰੀਦਿ ਜਿਨਿ ਖਰਚੁ ਦੀਆ। ”? 
- ਆਸਾਂ ੧, ਪਟੀ ੬:੧ (432) 

(ਫਾ. ਖੁਦਾ) ਆਪ ਹੋਣ ਵਾਲਾ, ਸੈਭੰ, ਪ੍ਰਭੂ 
“ਨਾਨਕ ਨਾਉ ਖੁਦਾਇ ਕਾ ਦਿਲਿ ਹਛੈ ਮੁਖਿ ਲੇਹੁ । ? 

- ਮਾਝ ੧, ਵਾਰ ੬ਸ, ੧, ੧:੩ (140) 
ਹੋਰ ਰੂਪ: 
ਖੁਦਾਇਆ - 
“ਹੂਰ ਨੂਰ ਮੁਸਕੁ ਖੁਦਾਇਆ ਬੰਦਗੀ ਅਲਹ ਆਲਾ ਹੁਜਰਾ। ” (ਰੱਬ ਦੀ) 





1330 


- ਮਾਰੂ ੫, ਸੋਲਾ ੧੨, ੫:੩ (1084) 
“ਮਨ ਕਮੀਨ ਕਮਤਰੀਨ ਤੂ ਦਰੀਆਉ ਖੁਦਾਇਆ। ”” (ਹੇ ਖੁਦਾ) 
- ਮਲਾ ੧, ਵਾਰ ੨੭ਸ, ੧, ੨:੩ (1291) 
ਖੁਦਾਈ - 
“ਤਾ ਤੂ ਮੂਲਾ ਤਾ ਤੂ ਕਾਜੀ ਜਾਣਹਿ ਨਾਮੁ ਖੁਦਾਈ। ” (ਰੱਬ ਦਾ) 
- ਸਿਰੀ ੧, ੨੮, ੨:੧ (24) 
(1) ਰੱਬ ਦਾ ਵੇਖੋ “ਖੁਦਾਇ? 
(2) ਪੁਟਾਈ 
““ਗਹਰੀ ਕਰਿ ਕੈ ਨੀਵ ਖੁਦਾਈ ਉਪਰਿ ਮੰਡਪ ਛਾਏ । ”” 
੍‌੍ - ਧਨਾ ਨਾਮ, ੧, ੧:੧ (692) 


“ਖੁਦਿ ਖਸਮ ਖਲਕ ਜਹਾਨ ਅਲਹ ਮਿਹਰਵਾਨ ਖੁਦਾਇ। ” 
- ਤਿਲੰ ੫, ੪, ੨:੧ (724) 
(2) ਆਪਣੇ ਆਪ ਜੋ ਮਾਲਕ/ਖੁਦਾ ਹੈ, ਸੈਭੰ 
“ਖੁਦਿ ਖੁਦਾਇ ਵਡ ਬੇਸੁਮਾਰ। ” 
- ਰਾਮ ੫, ੪੫, ੧:੪ (896) 


““ਖ਼ੁਦੀ ਮਿਟੀ ਚੂਕਾ ਭੋਲਾਵਾ ਗੁਰਿ ਮਨ ਹੀ ਮਹਿ ਪ੍ਰਗਟਾਇਆ ਜੀਉ। ” 
- ਮਾਝ ੫, ੩੨, ੩੩ (104) 


- ਗਉਂ ੫, ੧੪੯, ੧”":੨ (195) 


“ਖਾਨ ਪਾਨ ਆਨ ਨਹੀ ਖੁਧਿਆ ਤਾ ਕੈ ਚਿਤਿ ਨ ਬਸਾ। ” 
- ਧਨਾ ੫, ੭, ੧":੨ (672) 


ਭੁਖਾ 
“ਜਿਉ ਮਹਾ ਖੁਧਿਆਰਥ ਭੋਗੁ । ” 


- ਬਿਲਾ ੫, ਅਸ ੨, ੭:੪ (838) 


ਤੂ <> ਗੋਖਾਂ 
“ਖੁਧਿਆਵੰਤੁ ਨ ਜਾਣਈ ਲਾਜ ਕੁਲਾਜ ਕੁਬੋਲ਼ । ? 
- ਗਉ ੪, ਵਾਰ ੩੨ਸ, ੫. ੨:੧ (317) 


“ਆਤਸ ਦੁਨੀਆ ਖੁਨਕ ਨਾਮੁ ਖੁਦਾਇਆ। ” 
- ਮਲਾ ੧, ਵਾਰ ੨੭ਸ, ੧, ੨:੮ (1291) 





1331 


- ਸੂਹੀ ੫, ੨੯, ੧੨੨ (743) 
ਧੋਬੀ ਦਾ ਉਹ ਬਰਤਨ ਜਿਸ ਵਿਚ ਖਾਰਾ ਪਾਣੀ ਪਾ ਉਪਰ ਕਪੜੇ ਰੱਖ ਕੇ ਤੇਜ ਭਾਪ 
ਦਿੰਦਾ ਹੈ ਤਾਂ ਜੋ ਮੈਲ ਨਿਕਲ ਜਾਵੇ । 

“ਭੈ ਵਿਚਿ ਖੁੰਬਿ ਚੜਾਈਐ ਸਰਮੁ ਪਾਹੁ ਤਨਿ ਹੋਇ। ” 
- ਆਸਾ ੧, ਵਾਰ ੧੧ਸ, ੧, ੧:੫ (468) 


- ਸਲੋ ੫, ੧੧੧ (1425) 


“ਨਦੀ ਤਰੰਦੜੀ ਮੈਡਾ ਖੋਜੁ ਨ ਖੁੰਭੈ ਮੰਝਿ ਮੁਹਬਤਿ ਤੇਰੀ। ” (ਖੁਭੇ/ਧਸੇ) 
- ਗੂਜ ੫, ਵਾਰ ੯ਸ, ੫, ੧:੧ (520) 
ਮਸਤੀ, ਨਸ਼ਾ 
“ਉਬਟ ਚਲੰਤੇ ਇਹੁ ਮਦੁ ਪਾਇਆ ਜੈਸੇ ਖੋ`ਦ ਖੁਮਾਰੀ। ” 
- ਕੇਦਾ, ਕਬ, ੩, ੪੨ (1124) 


ਹੋਰ ਰੂਪ: 


ਖੁਮਾਰੋ - 
“ਪੇਖਿ ਦਇਆਲ ਅਨਦ ਸੁਖ ਪੂਰਨ ਹਰਿ ਰਸਿ ਰਪਿਓ ਖੁਮਾਰੋ। ” 
- ਸਾਰ ੫, ੧੧੦, ੧੨ (1225) 
ਪਸ਼ੂ ਦੇ ਪੈਰ ਦਾ ਉਹ ਭਾਗ ਜੋ ਧਰਤੀ ਨਾਲ ਲਗਦਾ ਹੈ, ਭਾਵ ਪੈਰ 
“ਇਕਨਾ ਪੇਰਣ ਸਿਰ ਖੁਰ ਪਾਟੇ ਇਕਨਾ ਵਾਸੁ ਮਸਾਣੀ। ”” 
- ਆਸਾ, ੧, ਅਸ ੧੨, ੬੨ (418) 
---- ਪਸੀਨਾ ਜਜ਼ਬ ਕਰਨ ਵਾਲਾ ਨਮਦਾ ਜੋ ਕਾਠੀ ਦੇ ਹੇਠਾਂ ਪਾਈਦਾ ਹੈ, ਤਹਿਰੂ 
“ਤਿਨ ਕੇ ਤੁਰੇ ਜੀਨ ਖੁਰਗੀਰ ਸਭਿ ਪਵਿਤੁ ਹੈ ਜਿਨੀ ਗੁਰਮੁਖਿ ਸਿਖ ਸਾਧ ਸੰਤ ਚੜਿ 
ਜਾਤੇ। ” 
- ਸੋਰ ੪, ਵਾਰ ੧੬:੩ (648) 
ਖੁਰਦਨੀ ---- ਖਾਨ ਵਾਲੀ ਵਸਤ 
“ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਇ। ”” 
- ਤਿਲੰ ੫, ੧, ੧":੨ (723) 
ਖੁਰਾਸਾਨ ---- ਈਰਾਨ ਦੇ ਪੂਰਬ ਅਤੇ ਅਫਗਾਨਿਸਤਾਨ ਦੇ ਪਛਮ ਵਲ ਦਾ ਦੇਸ਼ 
“ਖ਼ੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ। ”? 
- ਆਸਾ ੧, ੩੯, ੧:੧ (360) 





1332 


“ਮਾਇਆ ਫਾਸ ਬੰਧ ਬਹੁ ਬੰਧੇ ਹਰਿ ਜਪਿਓ ਖੁਲ ਖੁਲਨੇ । 
- ਨਟ ੪, ੫. ੩੯੧ (976) 
ਖੁਲਹਾਨੁ ---- ਗਾਹਣ ਲਈ ਜੋ ਦਾਣੇ ਤੇ ਭੋਹ ਪਿੜ ਵਿਚ ਖਿਲਰੇ ਪਏ ਹੁੰਦੇ ਹਨ, ਵੇਖੋ “ਖਲਹਾਨ” 
ਇਥੇ ਭਾਵ “ਭੌਹ? 
“ਭਰਮੇ ਭੂਲਾ ਦੁਖੁ ਘਣੋ ਜਮੁ ਮਾਰਿ ਕਰੈ ਖੁਲਹਾਨੁ । ” 
ਵਰ - ਸਿਰੀ ੧, ੧੯, ੩:੨ (21) 


“ਬਜਰ ਕਪਾਟ ਨ ਖੁਲਨੀ ਗੁਰ ਸਬਦਿ ਖੁਲੀਜੈ । ”? 
- ਰਾਮ ੩, ਵਾਰ ੧੫:੨ (954) 
ਹੋਰ ਰੂਪ: 


ਖੁਲਨੇ - 
“ਮਾਇਆ ਫਾਸ ਬੰਧ ਬਹੁ ਬੰਧੇ ਹਰਿ ਜਪਿਓ ਖੁਲ ਖੁਲਨੇ । ” (ਖੁਲਦੇ ਹਨ) 
- ਨਟ ੪, ੫. ੩੯੧ (976) 


“ਕਰਮ ਖੁਲਾ ਗੁਰੁ ਪਾਇਆ ਹਰਿ ਮਿਲਿਆ ਸੁਆਮੀ। ”? 
- ਮਾਰੂ ੫, ਵਾਰ ੧੪:੭ (1099) 
ਖੁਲਾਇਆ --- ਖੁਲਵਾਇਆ 
“ਹਉਮੈ ਮਾਰਿ ਬਜਰ ਕਪਾਟ ਖੁਲਾਇਆ। ”” 
- ਮਾਝ ੩, ੨੫, ੨:੧ (124) 


“ਗੁਰ ਪਰਸਾਦੀ ਪਾਈਐ ਅੰਤਰਿ ਕਪਟ ਖੁਲਾਹੀ।” 


- ਆਸਾ ੩, ਅਸ ੨੮, ੧੨ (425) 


“ਹਰਿ ਹਰਿ ਆਨਿ ਮਿਲਾਇਓ ਗੁਰੁ ਸਾਧੂ ਮਿਲਿ ਸਾਧੂ ਕਪਟ ਖੁਲਾਨਾ। ” 
- ਜੈਤ ੪, ੩, ੧":੨ (697) 


- ਰਾਮ ੫. ੨੫, ੪:੩ (890) 


- ਮਾਰੂ ੩, ਸੋਲਾ ੧੩, ੫:੨ (1056) 


“ਗੁਰ ਸਾਖੀ ਮਿਟਿਆ ਅੰਧਿਆਰਾ ਬਜਰ ਕਪਾਟ ਖੁਲਾਵਣਿਆ। ” 
- ਮਾਝ ੩, ਅਸ ੨, ੬:੩ (110) 





1333 


-<<- (1) ਖੁਲ ਗਿਆ, ਬੰਦ ਨ ਰਿਹਾ 
“ਜਹ ਭੰਡਾਰੁ ਗੋਬਿੰਦ ਕਾ ਖੁਲਿਆ ਜਿਹ ਪ੍ਰਾਪਤਿ ਤਿਹ ਲਇਆ। ”? 
- ਸੋਰ ੫, ੧੪, ੩੧ (612) 
(2) ਓਦੇ ਹੋਇਆ 
“ਖੁਲਿਆ ਕਰਮੁ ਕ੍ਰਿਪਾ ਭਈ ਠਾਕੁਰ ਕੀਰਤਨੁ ਹਰਿ ਹਰਿ ਗਾਈ। ” 
- ਮਾਰੂ ੫, ੬, ੧:੧ (1000) 


੮੧ 


ਖੋਲੋ 
“ਬਜਰ ਕਪਾਟ ਨ ਖੁਲਨੀ ਗੁਰ ਸਬਦਿ ਖੁਲੀਜੈ । ”” 
- ਰਾਮ ੩, ਵਾਰ ੧੫:੨ (954) 


“ਖੁਲੇ ਭੂਮ ਭੀਤਿ ਮਿਲੇ ਗੋਪਾਲਾ ਹੀਰੈ ਬੇਧੇ ਹੀਰ। ? 
- ਨਟ ੫, ੩, ੨੯੧ (979) 

ਖੁਲੈ - 
(1) ਖੁਲ ਜਾਵੇ, ਬੱਝੀ ਨ ਰਹੇ 
“ਛੀਜੈ ਦੇਹ ਖੁਲੈ ਇਕ ਗੰਢਿ। ? 

- ਰਾਮ ੧, ਓਅੰ ੨੪੧ (932) 
(2) ਬੰਦ ਨ ਰਹੇ 
“ਦਿਸੈ ਸਚਾ ਮਹਲੁ ਖੁਲੈ ਭਰਮ ਤਾਕੁ । ? 

- ਰਾਮ ੫, ਵਾਰ ੫:੪ (959) 

ਖੁਲ੍ਈਆ --- ਖੁਲਿਆ ਬੰਦ ਨ ਰਿਹਾ 


“ਰਤਨ ਪਦਾਰਥ ਗੁਰਮਤਿ ਪਾਂਵੈ ਸਾਗਰ ਭਗਤਿ ਭੰਡਾਰ ਖੁਲ੍ਈਆ। ”? 
- ਬਿਲਾ ੪, ਅਸ ੨, ੪੯੧ (834) 


ਹੋਰ ਰੂਪ: 
ਖੁਲ੍ੜੇ - 
“ਖੁਲੜੇ ਕਪਾਟ ਨਾਨਕ ਸਤਿਗੁਰ ਭੇਟਤੇ। ” (ਖੁਲ ਗਏ, ਬੰਦ ਨ ਰਹੇ) 
- ਸਿਰੀ ੫, ਛੰਤ ੩, ੨੩:੨ (80) 


ਉਦੈ ਹੋਏ 
“ਖੁਲ੍ਿਓ ਕਰਮੁ ਭਇਓ ਪਰਗਾਸਾ ਘਟਿ ਘਟਿ ਹਰਿ ਹਰਿ ਡੀਠਾ। ” 
- ਸਾਰ ੫, ੪੨, ੧%":੨ (1212) 


“ਬਿਨਸਿਓ ਅੰਧਕਾਰ ਤਿਹ ਮੰਦਰਿ ਰਤਨ ਕੋਠੜੀ ਖੁਲ੍ਹੀ ਅਨੂਪਾ। ” 
- ਬਿਲਾ ੫, ੮੭, ੧":੨ (821) 
---- ਬਝੀਆਂ, ਨ ਰਹੀਆਂ 
“ਦੁਖ ਕੀਆਂ ਪੰਡਾ ਖੁਲੀਆ ਸੁਖੁ ਨ ਨਿਕਲਿਓ ਕੋਇ। ” 
- ਸਾਰ ੪, ਵਾਰ ੮ਸ, ੧, ੧੩ (1240) 


(1) ਬੰਦ ਨ ਰਹੇ 





1334 


“ਖੁਲ੍ਹੇ ਹਟ ਹੋਆ ਵਾਪਾਰੁ । ” 
- ਸੂਹੀ ੩, ਵਾਰ ੧੩ਸ, ੧, ੧:੩ (789) 
(1) ਬੱਝੀ ਨ ਰਹੇ 
“ਕਹੁ ਨਾਨਕ ਸਮਝ ਰੇ ਇਆਨੇ ਆਜੁ ਕਾਲਿ ਖੁਲ ਤੇਰੀ ਗਾਂਠਲੀ। ” 
- ਸਾਰ ੫, ੬੧, ੨:੨ (1210) 
(2) ਖੁਲਣ, ਬੰਦ ਨ ਰਹਿਣ 
“ਅਜਗਰ ਕਪਟੁ ਕਹਹੁ ਕਿਉ ਖੁਲੈ ਬਿਨੁ ਸਤਿਗੁਰ ਤਤੁ ਨ ਪਾਇਆ। ” 
- ਮਾਰੂ ੧, ਸੌਲਾ ੨੨, ੧੧:੩ (1043) 


“ਤਿਆਗਿ ਗੋਪਾਲ ਅਵਰ ਜੋ ਕਰਣਾ ਤੇ ਬਿਖਿਆ ਕੇ ਖੂਹ। ” 

- ਸਾਰ ੫, ੧੧੮, ੧:੧ (1227) 
ਹੋਰ ਰੂਪ: 
ਰਿ 
“ਅੰਤਰਿ ਖੂਹਟਾ ਅੰਮ੍ਰਿਤਿ ਭਰਿਆ ਸਬਦੇ ਕਾਢਿ ਪੀਐ ਪਨਿਹਾਰੀ। ” 

- ਵਡ ੩. ਛਤ ੫. ੧:੪ (570) 
ਗਿਣਤੀ ਦੀ ਇਕ ਇਕਾਈ, ਖੂਣੀਆਂ ਭਾਵ ਬੇਅੰਤ 
“ਖਿਮਾ ਵਿਹੂਣੇ ਖਪਿ ਗਏ ਖੂਹਣਿ ਲਖ ਅਸੰਖ। ” 

- ਰਾਮ ੧, ਓਅੰ ੪੯੧ (937) 


< 


ਖੂਹੀ, ਛੋਟਾ ਖੂਹ 
“ਓਹ ਜਿ ਦਿਸੈ ਖੂਹੜੀ ਕਉਨ ਲਾਜੁ ਵਹਾਰੀ। ” 
- ਗਉ ਕਬ, ੫੦, ੨:੧ (333) 


“ਅਤਿ ਪਿਆਰਾ ਪਵੈ ਖੂਹਿ ਕਿਹੁ ਸੰਜਮੁ ਕਰਣਾ। ” 
- ਰਾਮ ੩, ਵਾਰ ੭੩ਸ, ੩, ੧੫ (953) 


ਖੂਹ, ਕੂਪ 
“ਵਿਧਣ ਖੂਹੀ ਮੁੱਧ ਇਕੇਲੀ। ” 


- ਸੂਹੀ ਫਰ, ੧, ੩:੧ (794) 
ਹੋਰ ਰੂਪ: 


“ਨਰਕ ਘੋਰੁ ਦੁਖ ਖੂਹੁ ਹੈ ਓਥੈ ਪਕੜਿ ਓਹੁ ਢੋਇਆ। ” 
- ਗਉਂ ੪, ਵਾਰ ੧੬ਸ, ੪, ੧:੨ (309) 


“ਫਰੀਦਾ ਤਨੁ ਸੁਕਾ ਪਿੰਜਰੁ ਥੀਆ ਤਲੀਆਂ ਖੂੰਡਹਿ ਕਾਗ। ” 
- ਸਲੋ ਫਰ, ੯੦:੧ (1382) 


ਛੋਟੀ ਲਕੜ ਦਾ ਸੋਟੀ ਜਿਸ ਦਾ ਇਕ ਪਾਸਾ ਖਮਦਾਰ ਹੋਵੇ ਅਥਵਾ ਮੁੜਿਆ ਹੋਵੇ। 





1335 


“ਚੜਿ ਕੈ ਘੋੜੇ ਕੁੰਦੇ ਪਕੜਹਿ ਖੂੰਡੀ ਦੇ ਖੇਡਾਰੀ। ” 
- ਗਉਂ ੫. ਵਾਰ ੧੯ਸ, ੫. ੨:੧ (322) 
ਖੁਥੇ, ਖਿਲਰੇ/ਪੁਟੇ ਹੋਏ 
“ਜੋਗੀ ਕਾਪੜੀਆ ਸਿਰ ਖੂਥੇ ਬਿਨੁ ਸਬਦੈ ਗਲਿ ਫਾਸੀ। ” 
- ਪ੍ਰਭਾ ੧, ੧੬, ੧੨ (1332) 


ਭੁਖੇ 
“ਆਵਤ ਪਹੀਆ ਖੂਧੇ ਜਾਹਿ। ” (ਰਾਹੀ ਭੁੱਖੇ ਜਾਂਦੇ ਹਨ) 


- ਗੋਂਡ ਕਬ, ੮, ੧:੨ (872) 


“ਖ਼ੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ। ” (ਇਥੇ ਭਾਵ 
ਹਤਿਆ) 
- ਤਿਲੰ ੧, ੫, ੧੭ (722) 


“ਖਖਾ ਖੂਨਾ ਕਛੁ ਨਹੀ ਤਿਸੁ ਸੰਮ੍ਥ ਕੈ ਪਾਹਿ। ” 

- ਗਉ ੫. ਬਾਅ ੧੮:੧ (253) 
(ਫਾ. ਖੂਬ) ਚੰਗੀ, ਸੋਹਣੀ, ਸ਼ੇਸ਼ਟ 
“ਅਬ ਮੋਹਿ ਖੂਬ ਵਤਨਗਹ ਪਾਈ। ”” 

- ਗਉ ਰਵਿ, ੨, ੧":੧ (345) 

-<-- ਵਡੀ ਖੁੰਬ, ਬਰਸਾਤ ਵਿਚ ਉਗਿਆ ਪਦਭੇੜਾ 

“ਜੈਸੇ ਭਾਦਉ ਖੂੰਬਰਾਜੁ ਤੂ ਤਿਸ ਤੇ ਖਰੀ ਉਤਾਵਲੀ। ”” 

- ਬਸੰ ਰਵਿ, ੧, ੧੨ (1196) 
ਚੰਗੀ, ਉਤਮ ਸੋਹਣੀ, ਵੇਖੋ “ਖੂਬ” 
“ਵਾਹੁ ਵਾਹੁ ਕਿਆ ਖੂਬੁ ਗਾਵਤਾ ਹੈ। ” 

- ਆਸਾ ਕਬ, ੧੩. ੧":੧ (478) 


ਖੁਲਦਾ 
“ਬਿਨੁ ਗੁਰ ਬਜਰ ਕਪਾਟ ਨ ਖੂਲਹਿ ਸਬਦਿ ਮਿਲੈ ਨਿਸਤਾਰਾ ਹੇ। ” 
- ਮਾਰੂ ੧, ਸੋਲਾ ੭, ੧੦:੩ (1027) 


““ਖ਼ੂਲੀ ਗੰਠਿ ਉਠੋ ਲਿਖਿਆ ਆਇਆ ਰਾਮ। ” 
- ਤੁਖਾਂ ੧, ਛੰਤ ੨, ੫:੧ (1110) 


“ਖੂਲੇ ਕਪਟ ਧਪਟ ਬੁਝਿ ੜ੍ਰਿਸਨਾ ਜੀਵਉ ਪੇਖਿ ਦਰਸਾਰੀ। ”” 
- ਕੇਦਾ ੫, ੫, ੧:੨ (1120) 


“ਕਿਉ ਖੂਲੈ ਗਲ ਜੇਵੜੀਆ ਜੀਉ ਬਿਨੁ ਗੁਰ ਅਤਿ ਪਿਆਰੇ। ” 





1336 


- ਗਉ ੧, ਛਤ ੨, ੩:੨ (243) 
“ਖਸਮੁ ਪਛਾਣੈ ਆਪਣਾ ਖੂਲੈ ਬੰਧੁ ਨ ਪਾਇ। ” 
- ਰਾਮ ੧, ਓਅੰ ੪੯:੩ (937) 


“ਮਨਮੁਖੁ ਖੂਲ੍ਿ ਮਹਾ ਬਿਖੁ ਖਾਇ। ” 
- ਪੁਭਾ ੧, ੧੨, ੩੩ (1330) 


“ਭਨਿਤ ਨਾਨਕ ਭਰਮ ਪਟ ਖੁਲੇ ਗੁਰ ਪਰਸਾਦੀ ਜਾਨਿਆ। ” 
- ਧਨਾ ੩, ੯, ੩੯੧ (666) 

ਹੋਰ ਰੂਪ: 
ਖੂਲੈ - 
““ਤਿਕੁਟੀ ਛੂਟੈ ਦਸਵਾ ਦਰੁ ਖੂਲੈ ਤਾਂ ਮਨੁ ਖੀਵਾ ਭਾਈ। ” 

- ਕੇਦਾ ਕਬ, ੩, ੩:੨ (1123) 
(2) ਖੁਲੇ, ਬਝੇ ਨ ਰਹੇ 
“ਖੂਲ੍ਹੇ ਬੰਧਨ ਮੁਕਤਿ ਗੁਰਿ ਕੀਨੀ ਸਭ ਤੂਹੈ ਤੁਹੀ ਦਿਖਾ। ” 

- ਸਾਰ ੫, ੪੦, ੧੨ (1212) 


“ਧੂੜੀ ਮਜਨੁ ਸਾਧ ਖੇ ਸਾਈ ਥੀਏ ਕ੍ਰਿਪਾਲ। ” 
- ਸਿਰੀ ੫, ਛੰਤ ੩, ੩੩:੧ (80) 
“'ਦਾਮਨੀ ਚਮਤਕਾਰ ਤਿਉ ਵਰਤਾਰਾ ਜਗ ਖੇ। ” (ਦਾ, ਵਿਚ) 
- ਗਉਂ ੫. ਵਾਰ ੪ਸ, ੫, ੨"੧ (319) 
(2) ਨੂੰ 
“ਜੋ ਡੁਬੰਦੋ ਆਪਿ ਸੋ ਤਰਾਏ ਕਿਨ ਖੇ।”” 
- ਮਾਰੂ ੫, ਵਾਰ ੨੦ਸ, ੫, ੧:੧ (1101) 


- ਜਪੁ ੧, ੩੫ (2) 


“ਖੇਰੂ ਖੇਹ ਰਲਾਈਐ ਤਾ ਜੀਉ ਕੇਹਾ ਹੋਇ। ” 


- ਸਿਰੀ ੧, ੮, ੪:੧ (17) 
(2) ਨਿਗੂਣੇ, ਫਜੂਲ 
“ਭੇਖ ਵਰਨ ਦੀਸਹਿ ਸਭਿ ਖੇਹ। ” 
- ਆਸਾ ੧, ੧੧, ੪:੨ (352) 
(3) ਸੁਆਹ 
“ਹਰਿ ਨਾਮੁ ਨ ਸਿਮਰਹਿ ਸਾਧਸੰਗਿ ਤੈ ਤਨਿ ਉਡੈ ਖੇਹ। ”” 
- ਬਿਹਾ ੪, ਵਾਰ ੧੪ਸ, ੫, ੧:੧ (553) 





1337 


ਪ੍ਰਾਣਾਂ ਨੰ ਹੇਠਾਂ ਉਪਰ ਕਰਨ ਦੇ ਯੋਗ ਸਾਧਨ, ਸਾਹ ਰੋਕਣ ਲਈ, ਜੀਭ ਨੰ ਲੰਮਿਆਂ 
ਕਰ ਤਾਲੂ ਵਿਚ ਫਸਾ ਲੈਣਾ। 
“ਖੇਚਰ ਭੂਚਰ ਤੁਲਸੀ ਮਾਲਾ ਗੁਰ ਪਰਸਾਦੀ ਪਾਇਆ। ” 

- ਰਾਮ ਨਾਮ, ੩, ੩੯੧ (973) 


“ਚਉਥੈ ਪਿਆਰਿ ਉਪੰਨੀ ਖੇਡ। ? 
- ਮਾਝ ੧, ਵਾਰ ੧ਸ, ੧, ੨:੪ (137) 
ਹੋਰ ਰੂਪ: 
ਖੇਡਹਿ - 
“ਵਿਸਮਾਦੁ ਅਗਨੀ ਖੇਡਹਿ ਵਿਡਾਣੀ। ” (ਖੇਡਦੀਆਂ ਹਨ) 
- ਆਸਾ ੧, ਵਾਰ ੩ਸ, ੧, ੧:੬ (464) 


“ਚੜਿ ਕੇ ਘੋੜੜੈ ਕੁੰਦੇ ਪਕੜਹਿ ਖੂੰਡੀ ਦੀ ਖੇਡਾਰੀ। ” 
- ਗਉਂ ੫. ਵਾਰ ੧੯ਸ, ੫. ੨:੧ (322) 


“ਐਸੀ ਕਲਾ ਨ ਖੇਡੀਐ ਜਿਤੁ ਦਰਗਹ ਗਇਆ ਹਾਰੀਐ। ”” 
- ਆਸਾ ੧, ਵਾਰ ੧੨:੩ (469) 
(1) ਉਹ ਸਥਾਨ ਜਿਥੇ ਅੰਨ ਬੀਜਿਆ ਜਾਵੇ, ਧਰਤੀ ਦਾ ਟੁਕੜਾ 
“ਜਿਉ ਰਾਖਾ ਖੇਤ ਊਪਰਿ ਪਰਾਏ । ”” 
- ਗਉਂ ੫, ੮੦, ੩:੧ (179) 


ਹੋਰ ਰੂਪ: 
ਖੇਤਾਂਹ - 
“ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ। ”” 
- ਆਸਾ ੧, ਵਾਰ ੮ਸ, ੧, ੧੧ (467) 


ਖੇਤਾਰੁ - 
“ਜਾ ਹੋਆ ਹੁਕਮੁ ਕਿਰਸਾਣ ਦਾ ਤਾ ਲੁਣਿ ਮਿਣਿਆ ਖੇਤਾਰੁ । ? 

- ਸਿਰੀ ੫, ੭੪, ੨੩ (43) 
ਖੇਤਿ - 
“ਆਪਣੀ ਖੇਤੀ ਰਾਖਿ ਲੈ ਕੂੰਜ ਪੜੈਗੀ ਖੇਤਿ। ” 

- ਸਿਰੀ ੩, ੫੪, ੧੨ (34) 
ਖੇਤੀ - 
“ਖੇਤੀ ਜੰਮੀ ਅਗਲੀ ਮਨੂਆ ਰਜਾ ਸਹਜਿ ਸੁਭਾਇ। ” 

- ਸਿਰੀ ੩, ੫੫, ੨੨ (35) 
ਖੇਤੁ - 
“ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿੜਾ ਲਾਵੀ ਆਇਆ ਖੇਤੁ । ” 

- ਸਿਰੀ ੧, ਪਹ ੧, ੪੯੧ (75) 





1338 


“ਹਰਿ ਪ੍ਰਭ ਕਾ ਸਭੁ ਖੇਤੁ ਹੈ ਹਰਿ ਆਪਿ ਕਿਰਸਾਣੀ ਲਾਇਆ। ” (ਸਰੀਰ ਰੂਪ 
ਖੇਤ) 
- ਗਉ ੪, ਵਾਰ ੯ਸ, ੪, ੧:੧ (304) 
(2) ਸਰੀਰ 
“ਕਹੈ ਕਬੀਰੁ ਸੁਨਹੁ ਰੇ ਸੰਤਹੁ ਖੇਤੁ ਹੀ ਕਰਹੁ ਨਿਬੇਰਾ। ? 
- ਮਾਰੂ ਕਬ, ੭, ੩:੧ (1104) 
(3) ਇਸੜੀ/ਮਾਂ ਦੇ ਪੇਟ ਰੂਪੀ ਖੇਤ ਵਿਚ 
“ਰੰਚਕ ਰੇਤ ਖੇਤੁ ਤਨਿ ਨਿਰਮਿਤ ਦੁਰਲਭ ਦੇਹ ਸਵਾਰਿ ਧਰੀ। 
- ਸਮ ੫, ੩":੧ (1387) 
(1) ਅਨਾਜ ਬੀਜਨ ਦਾ ਸਥਾਨ, ਵੇਖੋ “ਖੇਤ? 
(2) ਲੜਾਈ ਦਾ ਮੈਦਾਨ, ਕਰਮ-ਖੇਤਰ, ਰਣਭੂਮੀ 
“ਖੇਤੁ ਜੁ ਮਾਂਡਿਓ ਸੁਰਮਾ ਅਬ ਜੁਝਨ ਕੋ ਦਾਉ। ” 
੍‌੍ ਹੁ - ਮਾਰੂ ਕਬ, ੧੦, ੧੦੨ (1105) 
(3) ਯੋਗ ਪਾਤਰ, ਅਧਿਕਾਰੀ 
“ਖੇਤੁ ਪਛਾਣੈ ਬੀਜੈ ਦਾਨੁ । ? 
- ਸਲੋ ੧, ੧੭:੩ (1411) 


“ਖੇਤੈ ਅੰਦਰਿ ਛੁਟਿਆ ਕਹੁ ਨਾਨਕ ਸਉ ਨਾਹ। ”” 
- ਆਸਾ ੧, ਵਾਰ ੧ਸ, ੧, ੩:੩, (463) 


“ਬੇਦ ਮਿਟੇ ਸਾਧੂ ਮਿਲਤ ਸਤਿਗੁਰ ਬਚਨ ਸਮਾਇ। ”” 
- ਗਉਂ ੫. ਬਾਅ ੫੩੪੨ (261) 
ਹੋਰ ਰੂਪ: 
ਖੇਦਾ - 
“ਤਬ ਤੇ ਦੂਖ ਡੰਡ ਅਰੁ ਖੇਦਾ। ” (ਤਕਲੀਫਾਂ) 
- ਗਉ ੫, ਅਸ ੧, ੫:੨ (235) 


ਖੇਦੁ - 
“ਖੇਦੁ ਕਰਹਿ ਅਰੁ ਬਹੁਤ ਸੰਤਾਵਹਿ ਆਇਓ ਸਰਨਿ ਤੁਹਾਰੇ। ” (ਦੁੱਖ ਦੇਵੇ) 
- ਗਉ ੫, ੧੨੫”, ੧:੨ (206) 


“ਮਨ ਪਿਆਰਿਆ ਜੀਉ ਮਿੜਾ ਹਰਿ ਲਦੇ ਖੇਪ ਸਵਲੀ। ” 
- ਸਿਰੀ ੫, ਛੰਤ ੨, ੩:੧ (79) 
“ਨਾਨਕ ਨਿਬਹੀ ਖੇਪ ਹਮਾਰੀ। ” (ਸੌਦਾ ਲਾਹੇਵੰਦ ਰਿਹਾ) 
- ਗਉ ੫. ਸੁਖ ੨੪, ੪:੧੦ (295) 
ਕੁਸ਼ਲ, ਖੈਰ ਖੈਰੀਅਤ 
“ਕੁਸਲ ਖੇਮ ਪੁਭਿ ਆਪਿ ਬਸਾਏ। ” 
- ਗਉਂ ੫, ੧੫੮, ੧":੨ (197) 





1339 


“ਖੇਮ ਭਇਆ ਕੁਸਲ ਘਰਿ ਆਏ। ” (ਸੁਖ) 
- ਗਉਂ ੫, ੧੧੦", ੧":੧ (201) 
ਹੋਰ ਰੂਪ: 
ਖੇਮੰ - 
“ਸਰਣਿ ਜੋਗੰ ਸੰਤ ਪ੍ਰਿਅ ਨਾਨਕ ਸੋ ਭਗਵਾਨ ਖੇਮੰ ਕਰੋਤਿ। ” 
- ਸਸ ੫, ੧੯੪ (1355) 


(1) (ਅ. ਖੇਅ) ਤੰਬੂ 
“ਸਤਿਗੁਰਿ ਖੇਮਾ ਤਾਣਿਆ ਜੁਗ ਜੂਥ ਸਮਾਣੇ। ” 


- ਸਵ ੪, ਕਬ ੧੨:੧ (1398) 
ਹੋਰ ਰੂਪ: 
ਖੇਮੇ - 
“ਖੇਮੇ ਛੜ਼ ਸਚਾਇਚੇ ਦਿਸਨਿ ਰਥ ਪੀੜੇ । 
- ਮਾਰੂ ੧, ੧, ੧੨ (989) 
(2) ਸੁਖ/ਅਨੰਦ, ਵੇਖੋ “ਖੇਮ” 
“ਹਰਿ ਹਰਿ ਧਿਆਇ ਕੁਸਲ ਸਭਿ ਖੇਮਾ। ”” 
= ਟੋਡੀ ੫, ੧੭, ੨੧੨ (715) 
(1) ਖੇਡ, ਤਮਾਸਾ 
“ਤੂੰ ਆਪੇ ਖੇਲ ਕਰਹਿ ਸਭਿ ਕਰਤੇ ਕਿਆ ਦੂਜਾ ਆਖਿ ਵਖਾਣੀਐ । ” 
੍‌ `- ਮਾਝ ੧, ਵਾਰ ੨ਸ, ੨, ੨:੫ (138) 
(2) ਮੁਸਾਹਿਬ, ਸੇਵਕ 
“ਪਨ ਕੋਟਿ ਜਾ ਕੇ ਖੇਲ ਖਾਸੀ। ”” 
- ਭੈਰ ਕਬ, ੧੫, ੧:੪ (1161) 


“ਸਭ ਰਸ ਖੇਲਉ ਪੀਅ ਸਉ ਕਿਸੀ ਲਖਾਵਉ ਨਾਹਿ। ” 
- ਸਲੋ ਕਬ, ੨੩੪੦੨ (1377) 
ਖੇਲਈਆ --- ਖੇਡੀ ਹੈ, ਭਾਵ ਬਣਾਈ ਹੈ 
“ਹਰਿ ਸਰੁ ਸਾਗਰੁ ਹਰਿ ਹੈ ਆਪੇ ਇਹੁ ਜਗੁ ਹੈ ਸਭੁ ਖੇਲੁ ਖੇਲਈਆ। ”” 
- ਬਿਲਾ ੪, ਅਸ, ੩, ੮:੧ (835) 


“ਪਿਆਰੇ ਹਰਿ ਬਿਨੁ ਪ੍ਰੇਮੁ ਨ ਖੇਲਸਾ। ” 
- ਆਸਾ ੪, ਛੰਤ ੨੧, ੬:੧ (452) 
ਹੋਰ ਰੂਪ: 
ਖੇਲਸੀ - 
“ਪਿੰਡੁ ਪੜੈ ਜੀਉ ਖੇਲਸੀ ਬਦਫੈਲੀ ਕਿਆ ਹਾਲੂ। ” (ਖੇਡ ਲਵੇਗਾ) 
- ਸਿਰੀ ੧, ਅਸ ੧੬, ੪:੩ (64) 





1340 


“ਹਮ ਖੇਲਹ ਸਭਿ ਲਾਡ ਲਡਾਵਹ ਤੁਮ ਸਦ ਗੁਣੀ ਗਹੀਰਾ। ” 
- ਰਾਮ ੫, ੬, ੩੨ (884) 


“ਸੰਤ ਖੇਲਹਿ ਤੁਮ ਸੰਗਿ ਗੋਪਾਲਾ। ” (ਖੇਡਦੇ ਹਨ) 
- ਮਾਝ ੫, ੨੦, ੩੨ (100) 


- ਭੈਰ ਕਬ, ੧੫, ੨:੧ (1161) 
“ਬੰਬੈ ਬਾਜੀ ਖੇਲਣ ਲਾਗਾ ਚਉਪੜਿ ਕੀਤੇ ਚਾਰਿ ਜੁਗਾ। ”” 


- ਆਸਾਂ ੧, ਪਟੀ ੨੬੧ (433) 


- ਮਾਰੂ ੫, ਸੋਲਾ ੧੦, ੪:੨ (1081) 


“ਹਉਮੈ ਚਉਪੜਿ ਖੇਲਣਾ ਝੂਠੇ ਅਹੰਕਾਰਾ। ” 


- ਆਸਾ ੧, ਅਸ ੨੨, ੫੯੧ (422) 


“ਘੜੀ ਕਿ ਮੁਹਤਿ ਕਿ ਚਲਣਾ ਖੇਲਣ ਅਜੁ ਕਿ ਕਲਿ। ” (ਅੱਜ ਕੱਲ ਦੀ, ਇਕ ਦੋ 


- ਸਿਰੀ ੧, ਅਸ ੧੧, ੮:੨ (60) 


- ਗਉ ੫. ੧੧੧, ੨੧ (188) 


“ਸਭੁ ਬੁਹਮ ਪਸਾਰੁ ਪਸਾਰਿਓ ਆਪੇ ਖੇਲੰਤਾ। ” (ਖੇਡਦਾ ਹੈ) 
- ਮਾਰੂ ੫, ਵਾਰ ੪:੫ (1095) 
-<- ਖੇਡਦਿਆਂ 
“ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ । ” 
- ਗੂਜ ੫, ਵਾਰ ੧੬ਸ, ੫, ੨:੨ (522) 





1341 


- ਬਸੰ ੫, ੧, ੨੧੨ (1180) 


“ਸੂਰੀ ਉਪਰਿ ਖੇਲਨਾ ਗਿਰੈ ਤ ਠਾਹਰ ਨਾਹਿ। ” 
- ਸਲੋ ਕਬ, ੧੦੯੮੨ (1370) 


“ਸਿਧ ਚਉਰਾਸੀਹ ਮਾਇਆ ਮਹਿ ਖੇਲਾ। ” 
- ਭੈਰ ਕਬ, ੧੩, ੨:੪ (1160) 
ਹੋਰ ਰੂਪ: 
ਖੇਲਾਇ - 
“ਜਗੁ ਸੁਪਨਾ ਬਾਜੀ ਬਨੀ ਖਿਨ ਮਹਿ ਖੇਲੁ ਖੇਲਾਇ। ”” (ਖਿਡਾਏ) 
- ਸਿਰੀ ੧, ੧੧, ੩:੧ (18) 
ਖੇਲਾਇਆ - 
“ਮੂਤਿ ਬਾਪੁ ਖੇਲਾਇਆ। ”" (ਖਿਡਾਇਆ) 
- ਬਸੰ ਕਬ, ੩, ੧:੨ (1194) 
ਖੇਲਾਇਦਾ - 
“ਆਪੇ ਖੇਲ ਖੇਲਾਇਦਾ ਪਿਆਰਾ ਆਪੇ ਕਰੇ ਸੁ ਹੋਇ। ” 
- ਸੋਰ ੪, ੨, ੨੧੩ (605) 
ਖੇਲਾਈ - 
“ਰੈਣਿ ਦਿਨਸੁ ਦੁਇ ਦਾਈ ਦਾਇਆ ਜਗੁ ਖੇਲੈ ਖੇਲਾਈ ਹੈ। ” (ਖੇਡਾਦਿਆਂ) 
- ਮਾਰੂ ੧, ਸੋਲਾ ੧, ੧੦੩ (1021) 
ਖੇਲਾਈਐ - 
“'ਖੀਰੁ ਪੀਐ ਖੇਲਾਈਐ ਵਣਜਾਰਿਆ ਮਿੜ਼ਾ ਮਾਤ ਪਿਤਾ ਸੁਤ ਹੇਤੁ। ” (ਖਿਡਾਈਐ) 
- ਸਿਰੀ ੧, ਪਹ ੩, ੨੧੨ (75) 
ਖੇਲਾਵਹਿ - 
“ਜਿਉ ਖੇਲਾਵਹਿ ਤਿਉ ਖੇਲਣਹਾਰੇ । ” (ਖਿਡਾਵੇ) 
- ਮਾਰੂ ੫, ਸੋਲਾ ੧੦, ੪੨ (1081) 
ਖੇਲਾਵੈ - 


“ਅਪਨੀ ਉਕਤਿ ਖਲਾਵੈ ਭੋਜਨ ਅਪਨੀ ਉਕਤਿ ਖੇਲਾਵੈ । ” (ਖਿਡਾਉਂਦਾ ਹੈ) 
- ਧਨਾ ੫, ੩੯, ੧:੧ (680) 


““ਖੇਲਿ ਗਏ ਸੇ ਪੰਖਣੂੰ ਜੋ ਚੁਗਦੇ ਸਰ ਤਲਿ। ” (ਭਾਵ ਮੁਕ ਗਏ) 
- ਸਿਰੀ ੧, ਅਸ ੧੧, ੮:੧ (60) 


ਹੋਰ ਰੂਪ: 
ਖੇਲਿਓ - 


“ਜੋਗੀ ਬਪੁੜਾ ਖੇਲਿਓ ਆਸਨਿ ਰਹੀ ਬਿਭੂਤਿ। ” (ਖੇਡ ਗਿਆ, ਮੁਕ ਗਿਆ) 
- ਸਲੋ ਕਬ, ੪੮੨ (1367) 





1342 


“ਜਰਮ ਕਰਮ ਮਛ ਕਛ ਹੁਅ ਬਰਾਹ ਜਮੁਨਾ ਕੈ ਕੂਲਿ ਖੇਲੁ ਖੇਲਿਓ ਜਿਨਿ ਗਿੰਦ 
ਜੀਉ। ” (ਖੇਡੀ) 
- ਸਵ ੪, ਗਯੰ ੯:੪ (1403) 


ਖੇਲ - 
“ਤ੍ਰਿਹਿ ਗੁਣ ਬੰਧੀ ਦੇਹੁਰੀ ਜੋ ਆਇਆ ਜਗਿ ਸੋ ਖੇਲੁ। ” (ਖੇਡਦਾ ਹੈ) 
- ਸਿਰੀ ੧, ੧੮, ੪੨ (21) 
ਖੇਲੇ - 
“ਸਾ ਧਰਤੀ ਸੋ ਪਉਣੁ ਝੁਲਾਰੇ ਜੁਗ ਜੀਅ ਖੇਲੇ ਥਾਵ ਕੈਸੇ। ” (ਖੇਡਦਾ ਹੈ) 
- ਰਾਮ ੧, ਅਸ ੧, ੧:੨ (902) 
ਖੇਲੈ - 
“ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ । ” (ਖੇਡਦਾ ਹੈ) 
- ਜਪੁ ੧, ੩੮ਸ:੨ (8) 
ਖੇਲੋ - 
“ਇਕਿ ਭੂਲੇ ਨਾਵਹੁ ਥੇਹਹੁ ਥਾਵਹੁ ਗੁਰ ਸਬਦੀ ਸਚੁ ਖੇਲੋ। ” 
- ਵਡ ੧, ਅਲਾ ੫, ੨:੪ (582) 
(2) ਖੇਡ 
“ਖੇਲਿ ਖਿਲਾਏ ਲਾਡ ਲਾਡਾਵੈ ਸਦਾ ਸਦਾ ਅਨਦਾਈ। ” 
- ਸਾਰ ੫, ੪੮, ੧:੧ (1214) 
ਹੋਰ ਰੂਪ: 


ਬਨਣ .= 


“ਜੀਅ ਜੰਤ ਸਭਿ ਤੇਰਾ ਖੇਲੂ। ” 


- ਆਸਾ ੪, ਸੋਪੁ ੨, ੨:੩ (11) 
“ਖੇਲੁ ਦੇਖਿ ਮਨਿ ਅਨਦੁ ਭਇਆ ਸਹੁ ਵੀਆਹਣ ਆਇਆ। ” (ਵਿਆਹ ਦੇ ਕਾਰਜ 
ਦੀ ਖੇਡ) 

- ਆਸਾ ੧, ੧੦, ੧੨ (351) 
“ਏਹੁ ਪਰਪੰਚੁ ਖੇਲੁ ਕੀਆ ਸਭੁ ਕਰਤੈ ਹਰਿ ਕਰਤੈ ਸਭ ਕਲ ਧਾਰੀ। (ਭਾਵ 
ਸੰਸਾਰ) 

- ਗੂਜ ੪੩, ਅਸ ੧, ੭:੧ (507) 
“ਸਚੁ ਸਾਹਿਬੁ ਸਾਚਾ ਖੇਲੁ ਸਭ ਹਰਿ ਧਨੀ। ” (ਸੰਸਾਰ) 

- ਤਿਲੰ ੪, ੧, ੧੨ (723) 

ਮਲਾਹ, ਬੇੜੀ ਚਲਾਣ ਵਾਲਾ 
“ਜਿਮੀ ਪੁਛੇ ਅਸਮਾਨ ਫਰੀਦਾ ਖੇਵਟ ਕਿੰਨਿ ਗਏ । ”” 

- ਆਸਾ ਫਰ, ੨, ੮੧ (488) 
ਹੋਰ ਰੂਪ: 
ਖੇਵਟੁ - 
“ਰਾਮ ਨਾਮੁ ਕਰਿ ਬੋਹਿਥਾ ਜੀਉ ਸਬਦੁ ਖੇਵਟੁ ਵਿਚਿ ਪਾਇ। ?” 

- ਗਉ ੩, ਛੰਤ ੪, ੧੨ (245) 
“ਅੰਕਸੁ ਗ੍ਰਾਨੂ ਰਤਨੁ ਹੈ ਖੇਵਟੁ ਬਿਰਲਾ ਸੰਤੁ। ”” 





1343 


- ਸਲੋ ਕਬ, ੨੨੪੧੨ (1376) 
(ਮਹਾਨਕੋਸ਼ ਨੇ ਅਰਥ “ਫੈਕਨੇ ਵਾਲਾ” (ਅੰਕਸ) ਚਲਾਉਣ ਵਾਲਾ ਕੀਤਾ ਹੈ) 
ਖੇਵਟੂ - 
“ਵੰਝੀ ਹਾਥਿ ਨ ਖੇਵਟੂ ਜਲੁ ਸਾਗਰੁ ਅਸਰਾਲੂ। ”” 
੍‌ - ਮਾਰੂ ੧, ਅਸ ੨, ੧:੩ (1009) 


“ਕਿਨਹੀ ਤੰਤ ਮੰਤ ਬਹੁ ਖੇਵਾ। ” 
- ਰਾਮ ੫. ਅਸ ੧, ੬:੩ (913) 


“ਆਪੇ ਸਾਗਰੁ ਆਪੇ ਬੋਹਿਥਾ ਆਪੇ ਹੀ ਖੇਵਾਟੁ । ” 
- ਗੂਜ ੩, ਵਾਰ ੨੨:੩ (517) 


ਚਲਾ, ਰੇੜੁ 
“ਅਨਿਲ ਬੇੜਾ ਹਉ ਖੇਵਿ ਨ ਸਾਕਉ। ” 
- ਬਸੰ ਨਾਮ, ੨, ੨:੧ (1196) 


““ਝੁਠੈ ਰੰਗਿ ਖੁਆਰੁ ਕਹਾਂ ਲਗੁ ਖੇਵੀਐ। ” 
- ਫੁਨ ੫, ੧੯੨ (1363) 


ਨਗਰ, ਪਿੰਡ 


੭ 
“ਪ੍ਥਮੇ ਵਸਿਆ ਸਤ ਕਾ ਖੇੜਾ। ” 


- ਰਾਮ ੫, ੧੨, ੨੦੧ (886) 


“ਕਾਲੁ ਬੁਰਾ ਖੈ ਕਾਲ ਸਿਰਿ ਦੁਨੀਆਈਐ। ” 
- ਮਾਝ ੧, ਵਾਰ ੨੦੨੪ (147) 
“ਸਗਲ ਬਿਆਧਿ ਮਨ ਤੇ ਖੈ ਨਸੈ। ” (ਨਾਸ ਹੋ ਕੇ ਨਸ ਜਾਂਦੇ ਹਨ) 
- ਗਉਂ ੫. ਸੁਖ ੧੮, ੭:੬ (287) 
(2) ਵਿਨਾਸ਼, ਹਾਨੀ 
“ਜਾ ਕੇ ਭਗਤ ਕਉ ਨਾਹੀ ਖੈ । ” 
- ਬਸੰ ੫, ੫, ੩:੨ (1181) 


“ਕਿਉ ਆਵਣ ਜਾਣਾ ਵੀਸਰੈ ਝੂਠੁ ਬੁਰਾ ਖੈਕਾਲੂ। ” 
- ਰਾਮ ੧, ਓਅੰ ੩੮:੬ (935) 


- ਗੋਂਡ ਕਬ, ੬, ੨:੩ (871) 





1344 


“ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ। ” (ਰੱਬ ਦਾ ਸਭ ਤੋ ਭਲਾ 
ਮੰਗਣਾ) 

- ਮਾਝ ੧, ਵਾਰ ੭ਸ, ੧, ੩:੨ (141) 
(“ਮਹਾਨ ਕੋਸ਼! ਅਰਥ “ਦਾਨ” ਕਰਦਾ ਹੈ - ਰੱਬ ਦੇ ਨਾਂ ਦਾਨ ਕਰਨਾ) 
ਹੋਰ ਰੂਪ: 
ਖੈਰਿ - 
“ਊਹਾਂ ਖੈਰਿ ਸਦਾ ਮੇਰੇ ਭਾਈ। (ਅਮਨ, ਸ਼ਾਂਤੀ, ਖੈਰ ਖਰੀਅਤ) 

- ਗਉ ਰਵਿ, ੨, ੧":੨ (345) 


(1) ਅਮਨ, ਸ਼ਾਂਤੀ, ਖੈਰ ਖੈਰੀਅਤ, ਵੇਖੋ “ਖੈਰ? 
(2) ਦਾਨ, ਦਾਤ 
“ਖਰਚੇ ਦਿਤਿ ਖਸੰਮ ਦੀ ਆਪ ਖਹਦੀ ਖੈਰਿ ਦਬਟੀਐ। ” (ਹੋਰਨਾਂ ਨ ਖੈਰ (ਦਾਨ) 
ਦਬਕੇ ਵੰਡਦੇ ਹਨ) 
- ਰਾਮ ਬਸ, ਵਾਰ ੨:੬ (967) 
“ਪੰਚ ਮਰਦ ਸਿਦਕਿ ਲੇ ਬਾਧਹੁ ਖੈਰਿ ਸਬੂਰੀ ਕਬੂਲ ਪਰਾ। ” 
- ਮਾਰੂ ੫, ਸੋਲਾ ੧੨, ੪:੩ (1083) 
ਹੋਰ ਰੂਪ: 
ਖੈਰੀ - 
“ਤੀਜੈ ਹਲੇਮੀ ਚਉਥੈ ਖੈਰੀ। ” (ਦਾਨ ਦੇਣਾ) 
- ਮਾਰੂ ੫, ਸੋਲਾ ੧੨, ੯:੨ (1084) 
ਖੇਰੁ - 
“ਸੇਖ ਫਰੀਦੈ ਖੈਰੁ ਦੀਜੈ ਬੰਦਗੀ । ? 
- ਆਸਾ ਫਰ, ੧, ੪:੨ (488) 


ਗੁਆ ਲੈਂਦਾ ਹੈ, ਦੂਰ ਕਰ ਲੈਂਦਾ ਹੈ 
“ਖੋਟੇ ਖੋਟੁ ਕਮਾਵਣਾ ਆਇ ਗਇਆ ਪਤਿ ਖੋਇ। ?” 
- ਸਿਰੀ ੧, ੨੩, ੩:੩ (23) 


“ਜੋਬਨੁ ਖੋਇ ਪਾਛੈ ਪਛੂਤਾਨੀ। ? (ਗੁਆ ਕੇ) 
- ਸੂਹੀ ਫਰ, ੧, ੧“:੨ (794) 
“ਅਭਿਮਾਨੁ ਖੋਇ ਖੋਇ ਖੋਇ ਖੋਈ ਹਉ ਮੋ ਕਉ ਸਤਿਗੁਰ ਮੰਤ ਦਿਸਟਾਏ ।” 
- ਬਿਲਾ ੫, ੮੧, ੩:੨ (821) 
(ਮਹਾਨਕੋਸ਼ ਇਥੇ ਅਰਥ “ਆਦਰ?” ਸੁਭਾਉ” ਦੇ ਕਰਦਾ ਹੈ) 
“ਜਨਮ ਜਨਮ ਕੇ ਪਾਪ ਖੋਇ ਕੈ ਫੁਨਿ ਬੈਕੂੰਠਿ ਸਿਧਾਵੈ। ” (ਗੁਆ, ਦੂਰ ਕਰਕੇ) 
- ਰਾਮ ੯, ੧, ੧:੨ (902) 
ਹੋਰ ਰੂਪ: 
ਖੋਇਓ - 
“ਭੂਮੁ ਖੋਇਓ ਸਾਂਤਿ ਸਹਜਿ ਸੁਆਮੀ ਪਰਗਾਸੁ ਭਇਆ ਕਉਲੁ ਖਿਲਿਆ। ” (ਦੂਰ 
ਕੀਤਾ) 
- ਗਉ ੫. ਛੰਤ ੪, ੪:੩ (249) 





1345 


“ਸਗਲ ਜਨਮ ਭਰਮ ਹੀ ਭਰਮ ਖੋਇਓ ਨਹ ਅਸਥਿਰੁ ਮਤਿ ਪਾਈ। ” (ਗੁਆ 
ਦਿਤਾ) 
- ਸੋਰ ੮, ੬, ੧:੧ (632) 


ਖੋਇਆ - 
“ਗਿਆਨ ਪਦਾਰਥੁ ਖੋਇਆ ਠਗਿਆ ਮੁਠਾ ਜਾਇ। ”? (ਗੁਆ ਦਿੱਤਾ) 

- ਸਿਰੀ ੧, ਅਸ ੧੨, ੧:੩ (60) 
“ਹਰਿ ਮਾਰਗਿ ਚਲਤ ਭ੍ਰਮੁ ਸਗਲਾ ਖੋਇਆ। ” (ਦੂਰ ਹੋ ਗਿਆ) 


- ਮਾਝ ੫, ੧੭, ੨੩੨ (99) 
“ਕਹੁ ਨਾਨਕ ਗੁਰਿ ਭਰਮੁ ਭਉ ਖੋਇਆ। ” (ਦੂਰ ਕੀਤਾ) 
- ਆਸਾ ੫, ੬੮, ੪੧ (387) 
ਖੋਈ - 
“ਪੜਿ ਪੜਿ ਪੰਡਿਤ ਮੋਨੀ ਥਾਕੇ ਦੂਜੈ ਭਾਇ ਪਤਿ ਖੋਈ। ” (ਗੁਆ ਲਈ) 
- ਸਿਰੀ ੩, ਅਸ ੨੫, ੭੨ (70) 
“ਲਿਖਦਿਆ ਲਿਖਦਿਆ ਕਾਗਦ ਮਸੁ ਖੋਈ। ” (ਗੁਆ ਲਈ ਅਰਥਾਤ ਮੁਕਾ ਲਈ) 
- ਮਾਝ ੩, ਅਸ ੨੩, ੬:੧ (123) 
“ਅਬਿਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲੁ ਖੋਈ। ” (ਲਹਿ ਗਈ, ਦੂਰ ਹੋ 
ਗਈ) 
- ਸੋਰ ੫, ੩੩, ੧੧ (617) 
“ਕਹੁ ਨਾਨਕ ਹਮ ਤੁਮ ਗੁਰਿ ਖੋਈ ਹੈ ਅੰਭੇ ਅੰਭੁ ਮਿਲੋਗਨੀ। ” (ਦੂਰ ਕੀਤੀ) 
- ਰਾਮ ੫, ੩, ੪:੨ (883) 
ਖੋਈਐ - 
“ਹਉਮੈ ਗੁਰਮੁਖਿ ਖੋਈਐ ਨਾਮਿ ਰਤੇ ਸੁਖੁ ਹੋਇ। ? (ਦੂਰ ਕਰੀਏ, ਗਵਾਈਏ) 
_= ਸਿਰੀ ੩, ੪੧, ੧:੩ (29) 
(1) ਦੂਰ ਕਰੀਏ, ਗਵਾਈਏ, ਵੇਖੋ “ਖੋਇ” 
ਹੋਰ ਰੂਪ: 
ਖੋਏ - 
“ਕਾਮ ਕ੍ਰੋਧ ਲੋਭ ਮਦ ਖੋਏ। ” (ਦੂਰ ਕੀਤੇ) 
੍‌੍ - ਗਉ ੫, ੧੪੪, ੩:੧ (194) 
(2) ਨੁਕਸਾਨ,/ਘਾਟਾ ਉਠਾਈਏ 
“ਰਾਚਿ ਰਹਿਓ ਰਚਨਾ ਪੁਭੁ ਅਪਨੀ ਕਹਾ ਲਾਭੁ ਕਹਾ ਖੋਈਐ । ? 
- ਦੇਵ ੫, ੨, ੧":੨ (528) 


(1) ਦੂਰ ਕੀਤੀ, ਵੇਖੋ “ਖੋਈਐ” (1) 
“ਨਾਨਕ ਗੁਰਿ ਖੋਏ ਭੂਮ ਭੰਗਾ। ” (ਦੂਰ ਕੀਤੇ) 
੍‌੍ - ਆਸਾ ੫, ੮੩, ੪:੩ (391) 
(2) ਗਵਾ, ਅਜਾਈ ਲੰਘਾ 
“ਬਾਮਨ ਕਹਿ ਕਹਿ ਜਨਮੁ ਮਤ ਖੋਇ। ”? 
- ਗਉ ਕਬ, ੭, ੧":੨ (324) 
(3) ਵਾਂਝਿਆ ਰਹਿ ਗਿਆ, ਗਵਾ ਲਏ ਖੋ ਬੈਠਾ 





1346 


“ਬਾਹਰੁ ਧੋਇ ਅੰਤਰੁ ਮਨੁ ਮੈਲਾ ਦੁਇ ਠਉਰ ਅਪੁਨੇ ਖੋਏ । ” 
- ਆਸਾ ੫. ੪੨, ੧:੧ (381) 

ਉਖੜਣਾ, ਪੁਟਣਾ 
“ਸਿਰੁ ਖੋਹਾਇ ਪੀਅਹਿ ਮਲਵਾਣੀ ਜੂਠਾ ਮੰਗਿ ਮੰਗਿ ਖਾਹੀ। ” 

- ਮਾਝ ੧, ਵਾਰ ੨੬ਸ, ੧, ੧੧ (149) 
ਹੋਰ ਰੂਪ: 
ਖੋਹਾਇਨਿ - 
“ਡੇਡਾ ਵਾਗੀ ਸਿਰੁ ਖੋਹਾਇਨਿ ਭਰੀਅਨਿ ਹਥ ਸੁਆਹੀ। ”? 

- ਮਾਝ ੧, ਵਾਰ ੨੬ਸ, ੧, ੧:੩ (149) 


“ਇਕਸੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੋਹਿ। ? 
- ਮਾਝ ੫. ਬਾਰਾ, ੩੫ (133) 


“9ਮੰਤਰਿ ਅਗਿਆਨੁ ਹਉ ਬੁਧਿ ਹੈ ਸਚਿ ਸਬਦਿ ਮਲੁ ਖੋਹੁ। ” 
- ਆਸਾ ੩, ਛੰਤ ੭, ੨੨ (441) 


“ਗਲਾ ਪਿਟਨਿ ਸਿਰੁ ਖੋਹੇਨਿ। ” 
- ਸਲੋ ੧, ੬੨ (1410) 


“ਖੋਜ ਅਸੰਖਾ ਅਨਿਕ ਤਪੰਥਾ ਬਿਨੁ ਗੁਰ ਨਹੀ ਪਹੂਚਾ। ” (ਬੇਅੰਤ ਢੂੰਡ ਕੀਤੀ) 
- ਦੇਵ ੫, ੩੨, ੨੧ (534) 


- ਗਉਂ ਕਬ, ੩੪, ੨:੧ (330) 


“ਜਾ ਕਉ ਖੋਜਹਿ ਸਰਬ ਉਪਾਏ ।” 
- ਮਾਝ ੫. ੨੩, ੩੯੧ (101) 


ਖੋਜਹੁ - 
“ਇਸੁ ਮਨ ਕਉ ਕੋਈ ਖੋਜਹੁ ਭਾਈ। ” (ਢੂੰਡੋਂ) 


- ਗਉਂ ਕਬ, ਅਸ ੩੬, ੪:੧ (330) 
(2) ਖੁਰ ਦਾ ਨਿਸ਼ਾਨ 
“ਸਾਗਰ ਤਰਿਓ ਬਾਛਰ ਖੋਜ। ? (ਵੱਛੇ ਦੇ ਖੁਰ ਦਾ ਨਿਸ਼ਾਨ) 
- ਰਾਮ ੫, ੫੧, ੩:੧ (899) 
(3) ਖੁਰਾ 
“ਗੁਰਮਤਿ ਖੋਜ ਪਰੇ ਤਬ ਪਕਰੇ ਧਨੁ ਸਾਬਤੁ ਰਾਸਿ ਉਬਰਿਆ। ” 





1347 


- ਬਸੰ ੪, ੩, ੨੨ (1178) 


“ਖੋਜਤ ਖੋਜਤ ਪਾਇਆ ਡਰੁ ਕਰਿ ਮਿਲੈ ਮਿਲਾਇ। ”” 
- ਸਿਰੀ ੧, ਅਸ ੭, ੮:੧ (57) 


““ਬਨੁ ਬਨੁ ਖੋਜਤ ਫਿਰਤ ਬੈਰਾਗੀ। ” (ਢੂੰਢਦੇ) 


- ਗਉਂ ੫, ੧੧੭", ੧:੧ (203) 
ਹੋਰ ਰੂਪ: 
ਖੋਜੰਤ - 
“ਚਰਨ ਕਮਲ ਬਿਰਹੰ ਖੋਜੰਤ ਬੈਰਾਗੀ ਦਹ ਦਿਸਹ। ? 

- ਜੈਤ ੫, ਵਾਰ ੭ਸ, ੫, ੧:੧ (707) 

ਖੋਜੰਤਾ - 
“ਪੋਥੀ ਪੰਡਿਤ ਬੇਦ ਖੋਜੰਤਾ ਜੀਉ। ”” 

- ਗਉ ੫, ੧੬੬", ੩:੧ (216) 
ਖੋਜਤੀ - 
““ਬਨੁ ਬਨੁ ਫਿਰਤੀ ਖੋਜਤੀ ਹਾਰੀ ਬਹੁ ਅਵਗਾਹਿ। ”” (ਢੂੰਡਦੀ) 

- ਆਸਾ ੫. ੫. ੧ਸ:੧ (455) 


““ਬਿਨਵੰਤਿ ਨਾਨਕੁ ਮੇਰੀ ਇਛ ਪੁੰਨੀ ਮਿਲੇ ਜਿਸੁ ਖੋਜੰਤੀ। ” (ਢੂੰਡਦੀ) 
- ਆਸਾ ੫. ੧੨, ੧੬ (460) 
ਖੋਜੰਤੀਆ - 
“ਤਿਸੁ ਮੋਹਨ ਲਾਲ ਪਿਆਰੇ ਹਉ ਫਿਰਉ ਖੋਜੰਤੀਆ। ”” 
- ਜੈਤ ੫, ਛੰਤ ੧, ੧:੨ (703) 
ਖੋਜਤੇ - 
“ਸੁਰਿ ਨਰ ਮੁਨਿ ਜਨ ਖੋਜਤੇ ਸੁਖ ਸਾਗਰ ਗੋਪਾਲ। ”” 
- ਗਉ ੫. ਥਿਤੀ ੪:੭ (297) 
ਖੋਜੰਤੇ - 
“ਕਈ ਕੋਟਿ ਪਰ੍ਭ ਕਉ ਖੋਜੰਤੇ । ”” 
- ਗਉਂ ੫. ਸੁਖ ੧੦, ੬:੩ (276) 
ਲਭਦੇ, ਢੂਡਦੇ 
“ਵਿਣੁ ਕਾਇਆ ਜਿ ਹੋਰ ਥੈ ਧਨੁ ਖੋਜਦੇ ਸੇ ਮੁੜ ਬੇਤਾਲੇ। ” 
੍‌੍ - ਗਉ ੪, ਵਾਰ ੧੫:੪ (309) 


€) 


ਢੁੰਡਣ 
“ਸੰਗਿ ਸੁਆਮੀ ਸੋ ਜਾਨਿਓ ਨਾਹਿਤ ਬਨੁ ਖੋਜਨ ਕਉ ਧਾਇਓ। ?” 
- ਜੈਤ ੯, ੧, ੧੧੨ (702) 


- ਸੂਹੀ ੪, ੫, ੧:੧ (732) 





1348 


ਖੋਜਾਵਉ ---- ਢੂੰਡਦਾ ਹਾਂ 
“ਊਠਉ ਬੈਸਉ ਰਹਿ ਭਿ ਨ ਸਾਕਉ ਦਰਸਨੁ ਖੋਜਿ ਖੋਜਾਵਉ। ” 
- ਆਸਾ ੫, ੧੨੧, ੨੯੧ (401) 


“ਤ਼ਿਭਵਣੁ ਖੋਜਿ ਢੰਢੋਲਿਆ ਗੁਰਮੁਖਿ ਖੋਜਿ ਨਿਹਾਲਿ। ” 
- ਸਿਰੀ ੧, ੧੭, ੪:੨ (20) 
ਹੋਰ ਰੂਪ: 
ਖੋਜਿਆ - 
“ਸੇਵਕ ਗੁਰਮੁਖਿ ਖੋਜਿਆ ਸੇ ਹੰਸੁਲੇ ਨਾਮੁ ਲਹੰਨਿ। ” (ਢੂੰਡਿਆ) 
- ਸੂਹੀ ੩, ਅਸ ੪, ੨੨ (757) 
ਖੋਜੀ - 
“ਹਉ ਮਨੁ ਤਨੁ ਖੋਜੀ ਭਾਲਿ ਭਾਲਾਈ। ” (ਢੂੰਡਾਂ) 
- ਮਾਝ ੪, ੨, ੨੧ (94) 
(2) ਖੁਰੇ, ਰਾਹ, ਰਸਤੇ 
“ਹਮਰੈ ਖੋਜਿ ਪਰਹੁ ਮਤਿ ਕੋਈ। ”” 
- ਗਉ ਕਬ, ੩, ੧":੨ (324) 
“ਹਰਿ ਜਨ ਹਰਿ ਹਰਿ ਹਰਿ ਲਿਵ ਲਾਈ ਸਭਿ ਸਾਕਤ ਖੋਜਿ ਪਇਆ। ” (ਭਾਵ 
ਖਹਿੜੇ ਪਿਆ) 
- ਕਲਿ ੪, ੨, ੨੧ (1319) 
(1) ਢੂੰਡ ਕੀਤੀ, ਵੇਖੋ “ਖੋਜਿ” (1) 
“ਇਹ ਬਿਧਿ ਖੋਜੀ ਬਹੁ ਪਰਕਾਰਾ ਬਿਨੁ ਸੰਤਨ ਨਹੀ ਪਾਏ । ” 
- ਮਾਰੂ ੫, ੩, ੩:੧ (999) 


ਹੋਰ ਰੂਪ: 

ਖੋਜੀਆਂ - 

“ਬਹੁ ਬਿਧਿ ਪੂਜਾ ਖੋਜੀਆ ਮੇਰੇ ਲਾਲ ਜੀਉ ਇਹੁ ਮਨੁ ਤਨੁ ਸਭੁ ਅਰਪੇਹਾ ਰਾਮ। ” 
- ਬਿਹਾ ੫, ਛੰਤ ੧, ੩:੨ (541) 


ਖੋਜੀਐ - 
“ਬਾਹਰਿ ਮੂਲਿ ਨ ਖੋਜੀਐ ਘਰ ਮਾਹਿ ਬਿਧਾਤਾ। ” (ਢੂੰਢੀਏ) 
- ਰਾਮ ੩, ਵਾਰ ੧੨:੩ (953) 
(2) ਢੂੰਡ ਕਰਨ ਵਾਲਾ/ਵਾਲੀ 
“ਹਰਿ ਆਪੇ ਕਾਨ ਉਪਾਇਦਾ ਮੇਰੇ ਗੋਵਿੰਦਾ ਹਰਿ ਆਪੇ ਗੋਪੀ ਖੋਜੀ ਜੀਉ।” 
- ਮਾਝ ੪, ੬੮, ੧੨ (174) 
“ਖੋਜੀ ਖੋਜਿ ਲਧਾ ਹਰਿ ਸੰਤਨ ਪਾਹਾ ਰਾਮ। ? 
- ਬਿਲਾ ੫, ਛੰਤ ੧, ੨:੨ (845) 
(1) ਪੈੜ 
“ਮਿਲਿ ਸਤਸੰਗਤਿ ਖੋਜੁ ਦਸਾਈ। ? (ਭਾਵ ਪਤਾ) 
- ਮਾਝ ੪, ੨, ੨:੩ (94) 





1349 


“ਨਦੀ ਤਰੰਦੜੀ ਮੈਡਾ ਖੋਜੁ ਨ ਖੁੰਭੈ ਮੰਝਿ ਮੁਹਬਤਿ ਤੇਰੀ। ” (ਭਾਵ ਪੈਰ) 
- ਗੂਜ ੫, ਵਾਰ ੯ਸ, ੫, ੧:੧ (520) 
“ਖੋਜੀ ਲਧਮੁ ਖੋਜੁ ਛਡੀਆ ਉਜਾੜਿ। ? (ਖੁਰਾ/ਪੈੜ ਲਭ ਪਿਆ) 
- ਗੂਜ ੫, ੧੨ਸ, ੫, ੨:੧ (521) 
(2) ਢੂੰਡ, ਭਾਲ 
“ਹਰਿ ਦਸਹੁ ਸੰਤਹੁ ਜੀ ਹਰਿ ਖੋਜੁ ਪਵਾਈ ਜੀਉ। ”! (ਭਾਲ ਕਰਵਾਉਂਦਾ ਹਾਂ) 
- ਗਉਂ ੪, ੭੦, ੩੨ (175) 
“ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ। ” (ਢੂੰਡ) 
- ਤਿਲ ਕਬ, ੧, ੧":੧ (727) 


- ਮਾਝ ੩, ਅਸ ੨, ੨੯੧ (110) 


“ਹੇ ਮਨੁ ਤਨੁ ਖੋਜਿ ਖੋਜੇਦਿਆ ਸੋ ਪੁਭੁ ਲਧਾ ਲੋੜਿ। ” 
- ਗਉਂ ੪, ਵਾਰ ੨੪ਸ, ੪, ੧:੧ (313) 


“ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ। ” 


- ਗਉਂ ੯, ੧, ੨:੧ (219) 


ਬਦੀ, ਬੁਰਾਈ 
“ਨਾਮੁ ਵਿਸਾਰਿ ਚਲੇ ਮਨਿ ਖੋਟ। ” 
- ਗਉ ੧, ੫, ੨੪ (152) 


“ਖੋਟੇ ਵਣਜਿ ਵਣੰਜਿਐ ਮਨੁ ਤਨੁ ਖੋਟਾ ਹੋਇ। ” 
- ਸਿਰੀ ੧, ੨੩, ੨੨ (23) 
(2) ਝੂਠਾ, ਨਕਲੀ 
“ਪਾਖੰਡਿ ਪ੍ਮੁ ਨ ਪਾਈਐ ਖੋਟਾ ਪਾਜੁ ਖੁਆਰ। ”? 
- ਸਿਰੀ ੧, ਅਸ ੨, ੧੩ (54) 
“ਜੋ ਤੁਧੁ ਭਾਵਹਿ ਸੇ ਭਲੇ ਖੋਟਾ ਖਰਾ ਨ ਕੋਇ। ” (ਨਕਲੀ) 
- ਸਿਰੀ ੧, ਅਸ ੧੩, ੩:੩ (61) 
(3) ਰਲਾ ਵਾਲਾ, ਨਕਲੀ 
“ਉਘਰਿ ਗਇਆ ਜੈਸਾ ਖੋਟਾ ਢਬੂਆ ਨਦਰਿ ਸਰਾਫਾ ਆਇਆ। ” 
- ਆਸਾ ੫, ੪੨, ੩੧੧ (381) 


“ਖੋਟੇ ਜਾਤਿ ਨ ਪਤਿ ਹੈ ਖੋਟਿ ਨ ਸੀਝਸਿ ਕੋਇ। ” 
- ਸਿਰੀ ੧, ੨੩, ੩:੨ (23) 
---- ਰਲਾ ਵਾਲੇ, ਨਕਲੀ 





1350 


“ਰਖਿ ਖਜਾਨੈ ਪਾਏ ਸੇ ਬਹੁੜਿ ਨ ਖੋਟਿਆ। ”? 


- ਗੂਜ ੫, ਵਾਰ ੧੦੨੮ (520) 


ਖੋਟਿਅਹੁ ---- ਨਕਲੀ, ਬੁਰੇ ਤੋ” 
“ਸਤਿਗੁਰੁ ਖੋਟਿਅਹੁ ਖਰੇ ਕਰੇ ਸਬਦਿ ਸਵਾਰਣਹਾਰੁ । ” 
- ਮਾਝ ੧, ਵਾਰ ੧੨:੬ (143) 


“ਕਾਮਣਿ ਕਾਮਿ ਨ ਆਵਈ ਖੋਟੀ ਅਵਗਣਿਆਰਿ। ” 
- ਸਿਰੀ ੧, ਅਸ ੫, ੪:੧ (56) 
(2) ਝੂਠੀ 
“ਗੁਰ ਸਰਣਾਈ ਛੁਟੀਐ ਮਨਮੁਖ ਖੋਟੀ ਰਾਸਿ। ” (ਨਿਕੰਮੀ ਪੂੰਜੀ) 
- ਸਿਰੀ ੧, ਅਸ ੧੩, ੪:੧ (61) 


“ਖੋਟੇ ਖੋਟੁ ਕਮਾਵਣਾ ਆਇ ਗਇਆ ਪਤਿ ਖੋਇ। ”? 
- ਸਿਰੀ ੧, ੨੩, ੩:੩ (23) 
(2) ਧੋਖਾ 
“ਖੋਟੁ ਨ ਕੀਚਈ ਪ੍ਰਭੁ ਪਰਖਣਹਾਰਾ। ”” 
- ਆਸਾ ੫, ਛੰਤ ੧੩, ੩:੧ (461) 
“ਭੀਤਰਿ ਚੋਰੁ ਬਹਾਲਿਆ ਖੋਟੁ ਵੇ ਜੀਆ ਖੋਟੁ। ? 
- ਸਾਰ ੪, ਵਾਰ ੧੭, ੧, ੨੨ (1244) 
(1) ਭੈੜੀ ਨੀਅਤ ਵਾਲੇ, ਕਪਟੀ 
“ਖੋਟੇ ਜਾਤ ਨ ਪਾਤਿ ਹੈ ਖੋਟਿ ਨ ਸੀਝਸਿ ਕੋਇ। ” 
- ਸਿਰੀ ੧, ੨੩, ੩:੨ (23) 
“ਓਥੈ ਖੋਟੇ ਸਟੀਅਹਿ ਖਰੇ ਕੀਚਹਿ ਸਾਬਾਸਿ। ”? 
- ਮਾਝ ੧, ਵਾਰ ੧੮ਸ, ੨, ੧:੧੧ (146) 


ਹੋਰ ਰੂਪ: 
ਖੋਟੇਆਰੇ - 
“ਓਇ ਅਗੈ ਪਿਛੇ ਬਹਿ ਮੁਹੁ ਛਪਾਇਨਿ ਨ ਰਲਨੀ ਖੋਟੇਆਰੇ । ” 
- ਗਉ ੪, ਵਾਰ ੨੧ਸ, ੪, ੧:੪ (312) 


ਖਟੁ 
“ਵੇਸ ਕਰੇ ਕੁਰੁਪਿ ਕੁਲਖਣੀ ਮਨਿ ਖੋਟੈ ਕੁੜਿਆਰਿ। ”” 
੍‌੍ ___ - ਸਿਰੀ ੪, ਵਾਰ ੧੬ਸ, ੩, ੧:੧ (89) 
ਖੋਟੋ - 
“ਖੋਟੋ ਪੂਠੋ ਰਾਲੀਐ ਬਿਨੁ ਨਾਵੈ ਪਤਿ ਜਾਇ। ” (ਖੋਟਿਆਂ ਨੰ) 
- ਪੁਭਾ ੧, ੧੦, ੩੪੨ (1330) 
ਖੋਣੌ - 
“ਜਗੁ ਖੋਟੌ ਸਚੁ ਨਿਰਮਲੌ ਗੁਰ ਸਬਦੀ ਵੀਚਾਰਿ। ” 
- ਪੁਭਾ ੧, ੧੩, ੪੧੧ (1331) 





1351 


(2) ਨਕਲੀ, ਰਲਾ ਵਾਲੇ 
“ਖੋਟੇ ਠਉਰ ਨ ਪਾਇਨੀ ਖਰੇ ਖਜਾਨੈ ਪਾਇ। ”” 

- ਸਿਰੀ ੧, ੭, ੪੨ (57) 
“ਖੋਟੇ ਕਾ ਮੁਲੁ ਏਕ ਦੁਗਾਣਾ। ” (ਖੋਟੇ ਰੁਪਏ) 

- ਧਨਾ ੧, ੬, ੨੨ (662) 


- ਗਉ ੫. ਸੁਖ ੭, ੧:੨ (271) 


“'ਖਾਤ ਪੀਤ ਅਨੇਕ ਬਿੰਜਨ ਜੈਸੇ ਭਾਰ ਬਾਹਕ ਖੋਤ। ”” 
- ਕੈਦਾ ੫, ੧੩, ੧:੧ (1121) 


“ਗੁਹਜ ਰਤਨ ਵਿਚਿ ਲੁਕਿ ਰਹੇ ਕੋਈ ਗੁਰਮੁਖਿ ਸੇਵਕੁ ਕਢੈ ਖੋਤਿ। ”” 

- ਗਉ ੪, ਵਾਰ ੧੬:੨ (309) 
(ਸੰ.) ਦਾਖ ਦਾ ਰਸ, ਅੰਗੂਰੀ ਸ਼ਰਾਬ 
“ਉਬਟ ਚਲੰਤੇ ਇਹੁ ਮਦੁ ਪਾਇਆ ਜੈਸੇ ਖੋਂਦ ਖੁਮਾਰੀ। ”” 

- ਕੈਦਾ ਕਬ, ੩, ੪:੨ (1124) 


“ਬਸੁਧਾ ਖੋਦਿ ਕਰਹਿ ਦੁਇ ਚੂਲ੍ਹੇ ਸਾਰੇ ਮਾਣਸ ਖਾਵਹਿ। ” 
- ਆਸਾ ਕਬ, ੨, ੨੨ (476) 


- ਗਉ ੫. ਸੁਖ ੮, ੧:੮ (272) 
ਖੋੜ, ਖੁਡ 
“ਪ੍ਰੀਤਮ ਬਸਤ ਰਿਦ ਮਹਿ ਖੋਰ।” 

- ਕੇਦਾ ੫, ੧੦, ੧":੧ (1121) 


“ਮਾਈ ਰੀ ਅਰਿਓ ਪ੍ਰੇਮ ਕੀ ਖੋਰਿ।” 

- ਸਾਰ ੫, ੧੨੪, ੧":੧ (1228) 
ਹੋਰ ਰੂਪ: 
ਖੋਰੀ - 
“ਕਰਿ ਕਿਰਪਾ ਭਗਤਿ ਰਸੁ ਦੀਜੈ ਮਨੁ ਖਚਿਤ ਪ੍ਰੇਮ ਰਸ ਖੋਰੀ। ” 

- ਸਾਰ ੫, ੯੪, ੨੧ (1222) 

(2) ਖੁਡ, ਵੇਖੋ “ਖੋਰ? 
“ਈਤ ਉਤ ਰਾਮ ਪੂਰਨੁ ਨਿਰਖਤ ਰਿਦ ਖੋਰਿ। ” 





1352 


- ਕਾਨ ੫. ੪੮, ੨੧ (1307) 
(3) ਆਦਤ, (ਸ਼ਬਦਾਰਥ); ਬਦੀ, ਬੁਰਾਈ (ਮਹਾਨਕੋਸ਼); ਖੋੜ, ਖੋਖਲਾਪਨ 
(ਦਰਪਣ) 
“ਕਬੀਰ ਰਾਮੁ ਨ ਧਿਆਇਓ ਮੋਟੀ ਲਾਗੀ ਖੋਰਿ। ” 
- ਸਲੋ ਕਬ, ੭੦੧੧ (1368) 
ਖੋਲੋ, ਬੰਦ ਨ ਰਹਿਣ ਦਿਓ 
“ਨਾਨਕ ਮਿਲਹੁ ਕਪਟ ਦਰ ਖੋਲਹੁ ਏਕ ਘੜੀ ਖਟੁ ਮਾਸਾ। ”? 
- ਤੁਖਾ ੧, ਬਾਰਾ ੧੨੬ (1109) 


“ਬੰਧਨ ਖੋਲਨਿ੍‌ ਸੰਤ ਦੂਤ ਸਭਿ ਜਾਹਿ ਛਪਿ।” 
- ਗੂਜ ੫, ਵਾਰ ੯:੪ (520) 
ਦਖ ਹਿ ਗਰ ੪ ਉੱ ਹੈ ਬੰਦ ਹੀਂ, ਰਿ ਦਿੰ 
“ਬਜਰ ਕਪਾਟ ਜੜੇ ਜੜਿ ਜਾਣੈ ਗੁਰ ਸਬਦੀ ਖੋਲਾਇਦਾ। ” 

- ਮਾਰੂ ੧, ਸੋਲਾ ੧੩, ੨:੩ (1033) 
ਹੋਰ ਰੂਪ: 
ਖੋਲਾਈਅਨਿ੍‌ - 

“ਗੁਰ ਸਬਦੀ ਖੋਲਾਈਅਨਿ੍‌ ਹਰਿ ਨਾਮੁ ਜਪਾਨੀ। ? 
- ਗੂਜ ੩, ਵਾਰ ੧੪:੪ (514) 


“ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ। ” (ਫੋਲ ਕੇ) 
- ਗਉ ੫, ੧੦੦, ੧:੧ (186) 
“ਸਤਿਗੁਰੁ ਤੁਠਾ ਖੋਲਿ ਦੇਇ ਮੁਖਿ ਗੁਰਮੁਖਿ ਹਰਿ ਪਰਗਾਸਿ। ” (ਖਜਾਨਾ ਖੋਲ ਕੇ) 
- ਮਾਰੂ ੪, ੪, ੩੨ (996) 


“ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਇ। ”? 
- ਰਾਮ ੩, ਵਾਰ ੧ਪਸ, ੨, ੨:੧ (954) 

ਖੋਲੇ - 
“ਅੰਦਰੁ ਖੋਲੈ ਦਿਬ ਦਿਸਟਿ ਦੇਖੈ ਮੁਕਤਿ ਭੰਡਾਰਾ। ”” 

- ਆਸਾ ੫, ੨੮, ੨੨ (425) 
ਖੋਲ੍ਉ - 
“ਕਿਸੁ ਪਹਿ ਖੋਲ੍ਉ ਗੰਠੜੀ ਦੂਖੀ ਭਰਿ ਆਇਆ। ?” 

- ਸੂਹੀ ੧, ਛੰਤ ੫, ੭:੨ (767) 
(2) ਬੰਦ ਨ ਰਹਿਣ ਦੇ ਕੇ, ਖੋਲ ਕੇ 
“ਖੋਲਿ ਕਪਾਟ ਮਹਲਿ ਕਿ ਨ ਜਾਹੀ। ? 
ਹੋਰ ਰੂਪ: 





1353 


ਖੋਲਿਆ - 
“ਗੁਰਿ ਖੋਲਿਆ ਪੜਦਾ ਦੇਖਿ ਭਈ ਨਿਹਾਲੁ। ? (ਭਾਵ ਪਰਾਂ ਕੀਤਾ) 

- ਬਿਲਾ ੫, ੧, ੪:੪ (801) 
ਖੋਲੇ - 


“ਗੁਰ ਮਿਲਿ ਖੋਲੇ ਬਜਰ ਕਪਾਟ। ” 
- ਗਉ ੧, ੬, ੪:੪ (153) 


੫ 
1 ਘ< 


“ਹਉ ਬਲਿ ਜਾਈ ਲਖ ਲਖ ਲਖ ਬਰੀਆ ਜਿਨਿ ਭੁਮੁ ਪਰਦਾ ਖੋਲ੍ਹਾ ਰਾਮ। ? 

- ਸੂਹੀ ੫, ਛੱਤ ੪, ੪੨ (779) 
ਖੋਲ - 
“ਖੋਲ੍ਹ ਕਪਟ ਗੁਰਿ ਮੇਲੀਆ ਨਾਨਕ ਹਰਿ ਸੰਗਿ ਮੀਤ। ” 

- ਜੈਤ ੫, ਛੰਤ ੧, ੧ਸ:੨ (703) 
ਖੋਲ੍ਹਿਓ - 
“ਖੋਲ੍ਓ ਕਪਾਟੁ ਤਾ ਮਨੁ ਠਹਰਾਈ। ”” 

- ਸੂਹੀ ੫, ੫, ੪":੨ (738) 


੫ 


“ਭੂਮ ਕੇ ਪਰਦੇ ਸਤਿਗੁਰ ਖੋਲੇ । ” 


- ਆਸਾ ੫, ੫੭, ੧੧੨ (385) 
ਖੋਲੇ - 
“ਓਹੁ ਪਿਆਰਾ ਜੀਅ ਕਾ ਜੋ ਖੋਲੈ ਭਿਤਾ। ”” 
- ਰਾਮ ੫, ਵਾਰ ੧੯:੪ (965) 
(3) ਦੂਰ ਕਰਕੇ, ਲਾਹ ਕੇ 
“ਲਾਜ ਮਰੰਤੀ ਮਰਿ ਗਈ ਘੂਘਟੁ ਖੋਲਿ ਚਲੀ। ” 
- ਰਾਮ ੧, ਓਅੰ ੧੨੧ (931) 
(4) ਬਝਿਆ ਨਾ ਰਹਿਣ ਦੇ 
“ਮੋਹਨਿ ਮੋਹਿ ਲੀਆ ਮਨੁ ਮੇਰਾ ਬੰਧਨ ਖੋਲਿ ਨਿਰਾਰੇ। ? 
- ਤੁਖਾ ੧, ਛੰਤ ੫, ੩:੫ (1112) 
ਹੋਰ ਰੂਪ: 
ਖੋਲੇ - 
“ਮੁਕਤੁ ਭਇਆ ਬੰਧਨ ਗੁਰਿ ਖੋਲੇ ਜਨ ਨਾਨਕ ਹਰਿ ਗੁਣ ਗਾਏ । ? 
- ਗਉ ੫, ੧੫੨, ੪:੨ (213) 
ਖੋਲੇ - 
“ਤਬ ਇਹ ਮਤਿ ਜਉ ਸਭ ਮਹਿ ਪੇਖੈ ਕੁਟਿਲ ਗਾਂਠਿ ਜਬ ਖੋਲੈ ਦੇਵ। ” 
੍‌੍ - ਬਿਲਾ ਕਬ, ੧੨, ੧:੧ (857) 
ਖੋਲ - 
“ਰਾਮ ਪਦਾਰਥੁ ਪਾਇ ਕੈ ਕਬੀਰਾ ਗਾਂਠਿ ਨ ਖੋਲ੍। ” 


੫ 


“ਮੁਕਤਿ ਭਈ ਬੰਧਨ ਗੁਰਿ ਖੋਲੇ ਸਬਦਿ ਸੁਰਤਿ ਪਤਿ ਪਾਈ। ”? 


- ਸਲੋ ਕਬ, ੨੩੧੧ (1365) 





1354 


- ਮਲਾ ੧, ੪, ੫:੧ (1255) 


“ਧੰਧਾ ਕਰਤ ਸਗਲੀ ਪਤਿ ਖੋਵਸਿ ਭਰਮੁ ਨ ਮਿਟਸਿ ਗਵਾਰਾ। ? 
- ਭੈਰ ੧, ੭, ੩੧ (1127) 


(1) ਗੁਆ ਲੈਂਦਾ ਹੈ 
“ਪਤਿ ਮਤਿ ਖੋਵਹਿ ਨਾਮੁ ਵਿਸਾਰੀ। ” 
- ਗਉ ੧, ਅਸ ੧੧, ੪:੩ (225) 
ਹੋਰ ਰੂਪ: 
ਖੋਵਹੀ - 
“ਇਕਿ ਜਟਾ ਬਿਕਟ ਬਿਕਰਾਲ ਕੁਲੁ ਘਰੁ ਖੋਵਹੀ। ” (ਭਾਵ ਖਾਨਦਾਨ ਦਾ ਨਾਂ 
ਬਦਨਾਮ ਕਰਦੇ ਹਨ) 
- ਮਲਾ ੧, ਵਾਰ ੧੫:੪ (1285) 
(2) ਖੁੰਵਾਉਂਦੇ ਹਨ 
“ਆਪੁ ਗਏ ਅਉਰਨ ਹੂ ਖੋਵਹਿ। ” 
- ਗਉ ਕਬ, ੪੪, ੫:੧ (332) 
(3) ਦੂਰ ਕਰ ਲੈਣਾ 
“ਸੁਖ ਸਹਜਿ ਸੋਵਹਿ ਕਿਲਬਿਖ ਖੋਵਹਿ ਨਾਮ ਰਸਿ ਰੰਗਿ ਜਾਗੀਆ। ”? 
- ਬਿਹਾ ੫, ਛੰਤ ੪, ੩:੪ (544) 


ਹੋਰ ਰੂਪ: 
ਖੋਵਹੁ - 
“ਹਰਿ ਸੇਤੀ ਸਦ ਮਾਣਹੁ ਰਲੀਆ ਜਨਮ ਮਰਣ ਦੁਖ ਖੋਵਹੁ। ” (ਦੂਰ ਕਰੋ, 
ਮਿਟਾਵੋ) 


- ਸਿਰੀ ੪, ਪਹ ੩, ੪:੪ (77) 


(1) ਦੂਰ ਕਰੀ/ਮਿਟਾਈਦਾ ਹੈ 
“ਜਪਿ ਜਪਿ ਤੁਧੁ ਨਿਰੰਕਾਰ ਭਰਮੁ ਭਉ ਖੋਵਣਾ। ”” 
- ਗੂਜ ੫, ਵਾਰ ੧੮:੪ (523) 


ਗੁਆਵਣਾ 
“ਮਾਨਸ ਜਨਮ ਅਕਾਰਥ ਖੋਵਤ ਲਾਜ ਨ ਲੋਕ ਹਸਨ ਕੀ।” 

- ਆਸਾ ੯, ੧, ੨੧ (411) 
“ਪਰਾਈ ਬਖਲੀ ਕਰਹਿ ਆਪਣੀ ਪਰਤੀਤਿ ਖੋਵਨਿ ਸਗਵਾ ਭੀ ਆਪੁ ਲਖਾਹਿ। ” 

- ਬਿਲਾ ੪, ਵਾਰ ੮:੩ (852) 
(1) ਦੂਰ ਹੋਏ 
“ਕਥਾ ਸੁਣਤ ਮਲੁ ਸਗਲੀ ਖੋਵੈ । ”” 

- ਮਾਝ ੫, ੩੩, ੨੪੨ (104) 
(2) ਗੁਆ ਬਹਿੰਦਾ ਹੈ 





1355 


“ਕਰਮ ਧਰਮ ਸਗਲਾ ਈ ਖੋਵੈ । ? 
- ਧਨਾ ੫, ੨੨, ੩੨ (676) 


- ਗਉ ੧, ੧੦, ੩:੨ (225) 
ਸੋਲਾਂ ਵੇਰ ਅਭਿਆਸ (ਅਦੁਤ) ਯੋਗ ਦੀ ਇਕ ਕਿਰਿਆ ਦਾ) 
“ਚੰਦ ਸਤ ਭੇਦਿਆ ਨਾਦ ਸਤ ਸਤ ਪੂਰਿਆ ਸੂਤ ਸਤ ਖੋੜਸਾਦਤੁ ਕੀਆ। ” 
ਦਰਖਤ ਵਿਚਲੀਆਂ ਖੁੱਡਾਂ, ਜਿਥੇ ਕਈ ਵਾਰੀ ਪੰਛੀ ਆਲੂਣੇ ਪਾ ਕੇ ਰਹਿੰਦੇ ਹਨ 
“ਬੀਸ ਸਪਤਾਹਰੋ ਬਾਸਰੋ ਸੰਗ੍ੰਹੈ ਤੀਨਿ ਖੋੜਾ ਨਿਤ ਕਾਲੁ ਸਾਰੈ। ” (ਕਾਲ ਦੀਆਂ 
ਤਿੰਨ ਖੋੜਾਂ ਭਾਵ ਅਵਸਥਾਵਾਂ ਬਾਲ, ਜਵਾਨੀ ਤੇ ਬਿਰਧ ਅਵਸਥਾ) 

- ਸਿਰੀ ੧, ੨੬, ੩੯੧ (23) 
(“ਮਹਾਨਕੋਸ਼! ਇਸ ਦੇ ਅਰਥ “ਬੰਧਨ” ਕਰਦਾ ਹੈ ਅਤੇ “ਦਰਪਣ” “ਅਵਸਥਾ”) 


“ਖਾ ਇਹੈ ਖੋੜਿ ਮਨ ਆਵਾ। ? 
- ਗਉਂ ਕਬ, ਬਾਅ ੮:੧ (340) 
ਹੋਰ ਰੂਪ: 
ਖੋੜੇ - 
“ਖੋੜੇ ਛਾਡਿ ਨ ਦਹ ਦਿਸ ਧਾਵਾ। ”? 
- ਗਉ ਕਬ, ਬਾਅ ੮:੨ (340) 


“ਬ੍ਰਹਮਨ ਬੈਸ ਸੂਦ ਅਰੁ ਖ੍ ੜੀ ਡੋਮ ਚੰਡਾਰ ਮਲੇਛ ਮਨ ਸੋਇ। ”” 
- ਬਿਲਾ ਰਵਿ, ੨, ੧:੧ (858) 


ਗੁ 


“ਗੁਰੂ ਅਮਰਦਾਸੁ ਪਰਸੀਐ ਅਭਉ ਲਭੈ ਗਉ ਚੁਕਿਹਿ। ” 
- ਸਵ ੩, ੧੪:੪ (1394) 


“ਜਿਧਰਿ ਰਬ ਰਜਾਇ ਵਹਣੁ ਤਿਦਾਊ ਗੰਉ' ਕਰੇ । ” 
- ਸਲੋ ਫਰ, ੮੪੧੨ (1382) 
(1) ਗਹਿਰਾ, ਗੰਭੀਰ, ਟਿਕਾ ਵਾਲਾ 
“ਤੁਮ ਗਉਹਰ ਅਤਿ ਗਹਿਰ ਗੰਭੀਰਾ ਤੁਮ ਪਿਰ ਹਮ ਬਹੁਰੀਆ ਰਾਮ। ”? 
- ਸੂਹੀ ੫, ਛੱਤ ੪, ੨:੧ (779) 


ਹੋਰ ਰੂਪ: 





1356 


“ਤਿਸੁ ਸੇਵਕ ਕੈ ਨਾਨਕ ਕੁਰਬਾਣੀ ਸੋ ਗਹਿਰ ਗੰਭੀਰਾ ਗਉਹਰੁ ਜੀਉ। ”” 
(ਸਿਆਣਾ, ਅਕਲਮੰਦ) 
- ਮਾਝ ੫, ੨੫, ੪:੩ (102) 
“ਆਪਣੀ ਮਿਤਿ ਆਪਿ ਜਾਣਦਾ ਆਪੇ ਹੀ ਗਉਹਰੁ । ? (ਗੰਭੀਰ, ਡੂੰਘਾ ਸਮੁੰਦਰ) 
- ਬਿਹਾ ੪, ਵਾਰ ੧੮:੬ (555) 


ਗਉਹਰੁ ---- (1) ਡੂੰਘਾ, ਗੰਭੀਰ, ਭਾਵ ਸਿਆਣਾ, ਅਕਲਮੰਦ, ਵੇਖੋ “ਗਉਹਰ 
(2) (ਫਾ. ਗੋਹਰ) ਮੋਤੀ (ਮਹਾਨਕੋਸ਼) 
“ਗੁਰੁ ਗਉਹਰੁ ਦਰੀਆਉ ਪਲਕ ਡੁੰਬਤ੍ਹ ਤਾਰੈ। (ਮੋਤੀਆਂ ਦਾ ਦਰਿਆ ਹੈ - 
ਸ਼ਬਦਾਰਥ ਤੇ “ਦਰਪਣ ” ਅਰਥ ਡੂੰਘਾ ਅਥਵਾ ਗਹਿਰ ਗੰਭੀਰ ਕਰਦੇ ਹਨ) 
- ਸਵ ੩, ੧੭:੪ (1395) 
“ਤਾ ਤੇ ਗਉਹਰੁ ਗ੍ਰਾਨ ਪਰਗਟੁ ਉਜੀਆਰਉ ਦੁਖ ਦਰਿਦੁ ਅੰਧ੍ਰਾਰ ਕੋ ਨਾਸੁ । ” 


“ਗਉਣੁ ਕਰੇ ਚਹੁ ਕੁੰਟ ਕਾ ਘੜੀ ਨ ਬੈਸਣੁ ਸੋਇ। ? 
- ਸਿਰੀ ੫, ਅਸ ੨੬, ੩:੩ (70) 
“ਦਾਸ ਦਾਸਤਣ ਭਾਇ ਮਿਟਿਆ ਤਿਨਾ ਗਉਣੁ । ” (ਆਵਾਗਉਣ) 
- ਆਸਾ ੫, ੧੦੬, ੩੧ (397) 
“ਅਭਿਆਗਤ ਸੇਈ ਨਾਨਕਾ ਜਿ ਆਤਮ ਗਉਣੁ ਕਰੇਨਿ। ” (ਆਤਮ ਚੀਨਣ, 
ਅੰਦਰ ਦੀ ਖੋਜ ਕਰਨ) 
- ਰਾਮ ੩, ਵਾਰ ੬ਸ, ੩, ੨:੩ (949) 
“ਚੂਕਾ ਗਉਣੁ ਮਿਟਿਆ ਅੰਧਿਆਰੁ। (ਭਟਕਣ) 
- ਪ੍ਰਭਾ ੫, ਅਸ ੩, ੨੯੧ (1348) 
ਹੋਰ ਰੂਪ: 


ਗਉਨੁ - 
“ਕਾਹੂ ਹੋ ਗਉਨੁ ਕਰਿ ਹੋ। ” 


- ਗਉਂ ੫, ੨੫੫", ੨:੨ (213) 
““ਤਰਵਰ ਵਿਛੁੰਨੇ ਨਹ ਪਾਤ ਜੁੜਤੇ ਜਮ ਮਗਿ ਗਉਨੁ ਇਕੇਲੀ। (ਭਾਵ ਜਾਏਗੀ) 
- ਬਿਹਾ ੫, ਛੰਤ ੭, ੧:੫ (546) 


(1) ਰਟਨ, ਫਿਰਣਾ, ਵੇਖੋ “ਗਉਣੁ ? 
(2) ਚਾਲ, ਜਗਤ ਦੀ ਚਾਲ ਭਾਵ ਰਟਨ ਕਰਨ ਵਾਲੀ ਭਾਵ ਪ੍ਰਿਥਵੀ 
“ਗਉਨੁ ਗਗਨੁ ਜਬ ਤਬਹਿ ਨ ਹੋਤਉ ਤ਼ਿਭਵਣ ਜੋਤਿ ਆਪੇ ਨਿਰੰਕਾਰੁ । ? 
- ਰਾਮ ੧, ਸਿਗੋ ੬੭:੪ (945) 
(ਮਹਾਨਕੋਸ਼ ਇਸ ਦੇ ਅਰਥ “ਗਗਨ ਗੁਣ” ਕਰਦਾ ਹੈ) 


(1) ਭਾਰਾ ਵਧੇਰੇ ਵਜਨਵਾਲਾ, ਵਡਿਆਈ ਵਾਲਾ 
“ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ। ” 
- ਆਸਾ ੧, ਵਾਰ ੧੪ਸ, ੧, ੧:੬ (470) 
“ਤੂ ਪੂਰਾ ਹਮ ਊਰੇ ਹੋਛੇ ਤੂ ਗਉਰਾ ਹਮ ਹਉਰੇ । ” (ਗੌਰਵਤਾ ਵਾਲਾ) 
- ਸੋਰ ੧, ੫, ੨੧ (597) 





[4 


ਹੋਰ ਰੂਪ: 
ਗਉਰੋ - 
“ਹਉ ਹਉਰੋ ਤੂ ਠਾਕੁਰੁ ਗਉਰੋ ਨਾਨਕ ਸਰਨਿ ਪਛਾਨੀ। ” 

- ਆਸਾ ੫. ੧੩੫. ੩੯੧ (404) 
(2) ਦੀਪਕ ਰਾਗ ਦੇ ਅੱਠ ਪੁੱਤਰਾਂ ਵਿਚੋ ਇਕ, ਬਾਕੀ ਦੇ ਸੱਤ ਹਨ - ਕਾਲੰਕਾ, 
ਕੁੰਤਲ, ਰਾਮਾ, ਕਮਲ ਭਸਮ, ਚੰਪਕ ਕਾਨਰਾ ਤੇ ਕਲ੍ਹਾਨਾ। ” 
“ਗਉਰਾ ਅਉ ਕਾਨਰਾ ਕਲ੍ਹਾਨਾ। ”” 

- ਰਾਗ ੧:੩੯ (1430) 
ਗੁਰੂ ਗ੍ਰੰਥ ਸਾਹਿਬ ਵਿਚ ਆਉਂਦਾ ਤੀਜਾ ਰਾਗ, ਦਿਨ ਦੇ ਚੌਥੇ ਪਹਿਰ ਦਾ ਰਾਗ ਹੈ 
“ਗਉੜੀ ਰਾਗਿ ਸੁਲਖਣੀ ਜੇ ਖਸਮੈ ਚਿਤਿ ਕਰੇਇ। ” 

- ਗਉ ੪, ਵਾਰ ੨੦ਸ, ੩, ੧:੧ (311) 


(1) ਗਾਂ, ਇਕ ਦੁੱਧਾਰੂ ਪਸ਼ੂ 
“ਜਿਉ ਮਿਲਿ ਬਛਰੇ ਗਊ ਪ੍ਰੀਤਿ ਲਗਾਵੈ । ” 


- ਗਉ ੪, ੪੧, ੨:੧ (164) 
“ਗਊ ਕਉ ਚਾਰੇ ਸਾਰਦੂਲੁ। ” (ਇੰਦੁਆਂ ਰੂਪੀ ਗਊਆਂ ਦੀ ਹੁਣ ਹੰਕਾਰ ਰੂਪੀ ਸ਼ੇਰ 
ਰੱਖਿਆ ਕਰਦਾ ਹੈ) 
- ਰਾਮ ੫, ੫੦, ੧:੧ (898) 
“ਬਿਨੁ ਅਸਥਨ ਗਊ ਲਵੇਰੀ। ' (ਭਾਵ ਮਾਇਆ) 
- ਬਸੰ ਕਬ, ੩, ੩:੧ (1194) 
ਹੋਰ ਰੂਪ: 
ਗਊਆਂ - 
“ਭੂਮਿ ਦਾਨੁ ਗਊਆ ਘਣੀ ਭੀ ਅੰਤਰਿ ਗਰਬੁ ਗੁਮਾਨੁ । 
- ਸਿਰੀ ੧, ਅਸ ੧੪, ੪੨ (62) 
ਗਊਤਮ ---- ਗੋਤਮ ਰਿਸ਼ੀ 
“ਗਊਤਮ ਸਤੀ ਸਿਲਾ ਨਿਸਤਰੀ। ”” 
- ਗੋਂਡ ਨਾਮ, ੫, ੩੪ (874) 


“ਕਬੀਰ ਹੈ ਗਾਇ ਬਾਹਨ ਸਘਨ ਘਨ ਲਾਖ ਧਜਾ ਫਹਰਾਹਿ। ”? 
- ਸਲੋ ਕਬ, ੧੧੨:੧ (1370) 


(1) ਗਿਆ! ਚਲਿਆ ਭਾਵ ਨਿਭਿਆ 
“ਜੋ ਦੀਸੈ ਸੋ ਸੰਗਿ ਨ ਗਇਓ। ”” 

- ਗਉ ੫, ਅਸ ੧੩, ੨:੧ (241) 
(2) ਦੂਰ ਹੋਇਆ, ਗਿਆ 
“ਦੁਖ ਬਿਨਸੇ ਸਹਸਾ ਗਇਓ ਸਰਨਿ ਗਹੀ ਹਰਿ ਰਾਇ। ”” 

- ਗਉ ੫. ਥਿਤੀ ੧੭ਸ:੧ (300) 
(3) ਗਿਆ ਸਹਾਇਕ (ਕਿਰਿਆ) 





1358 


“ਕਹੁ ਕਬੀਰ ਤਾ ਕਉ ਪੁਨਰਪਿ ਜਨਮੁ ਨਹੀ ਖੋਲਿ ਗਇਓ ਬੈਰਾਗੀ । ” 
- ਗਉਂ ਕਬ, ੫੩, ੪:੨ (335) 
(4) ਲੰਘ ਗਿਆ, ਚਲਿਆ ਗਿਆ 
“ਭਗਤਿ ਬਿਨੁ ਬਿਰਥੇ ਜਨਮੁ ਗਇਓ। ”” 
- ਗਉਂ ਕਬ, ੫੯, ੧":੧ (336) 
(5) ਚਲਾ ਗਿਆ ਪ੍ਸਥਾਨ ਕਰ ਗਿਆ 
“ਬਜਾਵਨਹਾਰੋ ਕਹਾ ਗਇਓ ਜਿਨਿ ਇਹੁ ਮੰਦਰੁ ਕੀਨਾ। ” (ਚਲਾ ਗਿਆ) 
- ਆਸਾ ਕਬ, ੧੮, ੨੧ (480) 
“ਛਿਨੁ ਛਿਨੁ ਕਰਿ ਗਇਓ ਕਾਲੂ ਤੈਸੇ ਜਾਤੁ ਆਜੁ ਹੈ। ” (ਲੰਘ ਗਿਆ) 
- ਜੈਜਾ ੯, ੧, ੨੧੨ (1352) 
ਗਇਆ ---- ਦੂਰ ਹੋ ਗਏ, ਮਿਟ ਗਏ 
“ਕਾਠਹੁ ਸੀੀਖੰਡ ਸਤਿਗੁਰਿ ਕੀਅਉ ਦੁਖ ਦਰਿਦੁ ਤਿਨ ਕੇ ਗਇਆ। ”? 
- ਸਵ ੪, ਨਲ ੬:੫ (1399) 
ਗਇਅਮੁ --- ਲੰਘ ਗਿਆ, ਚਲਿਆ ਗਿਆ 
“ਪਿਰ ਬਿਨੁ ਜੋਬਨੁ ਬਾਦਿ ਗਇਅਮੁ ਵਾਢੀ ਝੂਰੇਦੀ ਝੂਰੇਉ। ” 
- ਮਾਰੂ ੧, ਅਸ ੯, ੫:੨ (1015) 
ਗਇਆ ---- (1) ਜਾ ਕੇ, ਗਿਆ 
“ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ। ”” 
- ਜਪੁ ੧, ੨੧:੧੮ (5) 
“ਹੁਕਮੀ ਹੋਇ ਨਿਬੇੜੁ ਗਇਆ ਜਾਣੀਐ। ”” 
- ਮਲਾ ੧, ਵਾਰ ੨, ੧੪ (1288) 


ਹੋਰ ਰੂਪ: 
ਗਇਆਹ - 
“ਨਾਨਕ ਏਹੁ ਪਟੰਤਰਾ ਤਿਤੁ ਦੀਬਾਣਿ ਗਇਆਹ। ” 
- ਸੂਹੀ ੩, ਵਾਰ ਦਸ, ੨, ੧:੨ (788) 


ਗਈ - 
“ਅਗੈ ਗਈ ਨ ਮੰਨੀਆਂ ਮਰਉ ਵਿਸੂਰਿ ਵਿਸੂਰੇ। ” (ਜਾ ਕੇ) 

- ਵਡ ੧, ੩, ੧੧੨ (558) 
(2) ਚਲਾ ਗਿਆ, ਮੁਕ ਗਿਆ, ਮਿਟ ਗਿਆ 
“ਮੁਈ ਪਰੀਤਿ ਪਿਆਰੁ ਗਇਆ ਮੁਆ ਵੈਰੁ ਵਿਰੋਧੁ । ? 

- ਸਿਰੀ ੧, ੧੪, ੩:੧ (19) 
“ਜਨਮ ਮਰਣੁ ਕਾ ਭਉ ਗਇਆ ਭਾਉ ਭਗਤਿ ਗੋਪਾਲ। ”” 

- ਸਿਰੀ ੫, ੮੦, ੨੧ (45) 
“ਸਤਿਗੁਰ ਸੇਤੀ ਗਣਤ ਜਿ ਰਖੇ ਹਲਤੁ ਪਲਤੁ ਸਭੁ ਤਿਸ ਕਾ ਗਇਆ। ” (ਮੁੱਕ 


- ਗਉਂ ੪, ਵਾਰ ੧੩ਸ, ੪, ੨:੧ (307) 





[ਤੀ 


ਗਇਐ - 
“ਧਨ ਗਇਐ ਬਹਿ ਝੂਰੀਐ ਧਨ ਮਹਿ ਚੀਤੁ ਗਵਾਰ। ” (ਚਲੇ ਜਾਣ/ਮੁਕ ਜਾਣ 
ਨਾਲ) 
- ਰਾਮ ੧, ਓਅੰ ੩੬:੧ (934) 
““ਡਕੈ ਫੂਕੈ ਖੇਹ ਉਡਾਵੈ ਸਾਹਿ ਗਇਐ ਪਛੁਤਾਇ। ” (ਨਿਕਲ ਜਾਣ, ਮੁਕ ਜਾਣ) 
- ਮਲਾ ੧, ਵਾਰ ੧੯ਸ, ੧, ੨:੨ (1286) 
ਗਈ - 
“ਬੁਧਿ ਵਿਸਰਜੀ ਗਈ ਸਿਆਣਪ ਕਰਿ ਅਵਗਣ ਪਛੁਤਾਇ। ” (ਮੁਕ ਗਈ) 
- ਸਿਰੀ ੧, ਪਹ ੨, ੩:੫ (76) 
“ਚਿੰਤਾ ਰੋਗੁ ਗਈ ਹਉ ਪੀੜਾ ਆਪਿ ਕਰੇ ਪ੍ਰਤਿਪਾਲਾ ਜੀਉ। (ਮਿਟ ਗਈ) 
- ਮਾਝ ੫, ੧੫, ੨੩ (99) 
(3) ਦੂਰ ਹੋਇਆ, ਖਤਮ ਹੋਇਆ 
“ਆਪੁ ਗਇਆ ਸੁਖੁ ਪਾਇਆ ਮਿਲਿ ਸਲਲੈ ਸਲਲ ਸਮਾਇ। ”? 
- ਸਿਰੀ ੧, ੨੨, ੨੩ (22) 
(4) ਮਰਨਾ (ਭਾਵ) ਦੁਨੀਆਂ ਤੋ ਜਾਣਾ 
“ਖੋਟੇ ਖੋਟੁ ਕਮਾਵਣਾ ਆਇ ਗਇਆ ਪਤਿ ਖੋਇ।” 
- ਸਿਰੀ ੧, ੨੩, ੩:੩ (23) 
(5) ਗਿਆ (ਸਹਾਇਕ ਕਿਰਿਆ) 
“ਸਚਾ ਸਬਦੁ ਨ ਪਛਾਣਿਓ ਸੁਪਨਾ ਗਇਆ ਵਿਹਾਇ। ” 
- ਸਿਰੀ ੩, ੫੪, ੩੨ (34) 


ਹੋਰ ਰੂਪ: 
ਗਈ - 
“ਬਿਨੁ ਸਬਦੈ ਜਗੁ ਦੁਖੀਆ ਫਿਰੈ ਮਨਮੁਖਾ ਨੋ ਗਈ ਖਾਇ। ?” 
- ਸਿਰੀ ੩, ਅਸ ੨੧, ੪:੨ (67) 


(6) ਲੰਘ/ਗੁਜਰ ਗਿਆ, ਬੀਤ ਗਿਆ 
“ਪਹਿਲਾ ਪਹਰੁ ਧੰਧੈ ਗਇਆ ਦੂਜੈ ਭਰਿ ਸੋਇਆ। ” 
- ਸਿਰੀ ੫, ੭੪, ੩:੧ (43) 
“ਗਇਆ ਸੁ ਜੋਬਨੁ ਧਨ ਪਛੁਤਾਨੀ। ”” 
- ਆਸਾ ੧, ੨੬, ੩੨ (357) 


“ਰੈਣਿ ਗਈ ਫਿਰਿ ਹੋਇ ਪਰਭਾਤਿ। ” (ਲੰਘ ਗਈ) 
- ਆਸਾ ੫, ੧੯, ੨੨ (375) 
(7) ਪ੍ਰਸਥਾਨ ਕੀਤਾ, ਭਾਵ ਪਿਆ 
“ਚਿਤਿ ਨ ਆਇਓ ਪਾਰਬ੍ਰਹਮੁ ਤਾ ਸਰਪ ਕੀ ਜੂਨਿ ਗਇਆ। ” 
- ਸਿਰੀ ੫, ਅਸ ੨੬, ੬:੪ (70) 
(8) ਚਲਾ ਗਿਆ 
“ਚਉਥੈ ਆਈ ਊੱਂਘ ਅਖੀ ਮੀਟਿ ਪਵਾਰਿ ਗਇਆ। ” (ਪ੍ਰਲੋਕ ਚਲਾ ਗਿਆ) 





1360 


- ਮਾਝ ੧, ਵਾਰ ੧੭ਸ, ੧, ੧:੭ (146) 
ਹੋਰ ਰੂਪ: 


ਗਈ - 
““ਘੂੰਘਟੁ ਕਾਢਿ ਗਈ ਤੇਰੀ ਆਗੈ (ਤੁਰ ਗਈ) 


- ਆਸਾ ਕਬ, ੩੪, ੧:੧ (484) 
“ਧਰਤੀ ਉਪਰਿ ਕੋਟ ਗੜ ਕੇਤੀ ਗਈ ਵਜਾਇ। ” 
- ਸੋਰ ੧, ੧, ੩੧, (595) 
(9) ਹਿੰਦੂਆਂ ਦਾ ਇਕ ਤੀਰਥ ਸਥਾਨ 
“ਗਇਆ ਪਿੰਡੁ ਭਰਤਾ। ”” 
- ਗੋਂਡ ਨਾਮ, ੧, ੨:੧ (873) 
“ਗੰਗਾ ਗਇਆ ਗੋਦਾਵਰੀ ਸੰਸਾਰ ਕੇ ਕਾਮਾ। ”” 
- ਬਸੰ ਨਾਮ, ੧, ੩:੧ (1196) 
(1) ਮੁਕ ਗਈ, ਮਿਟ ਗਈ, ਦੂਰੀ ਹੋਈ, ਵੇਖੋ “ਗਇਆ” (2) 
ਹੋਰ ਰੂਪ: 
ਗਈਆ - 
“ਮੁੰਢੈ ਦੀ ਖਸਲਤਿ ਨ ਗਈਆ ਅੰਧੇ ਵਿਛੁੜਿ ਚੋਟਾ ਖਾਇ। ” 
- ਬਿਹਾ ੪, ਵਾਰ ੪ਸ, ੩, ੨੨ (549) 
(2) ਗਈ ਸਹਾਇਕ ਕਿਰਿਆ, ਵੇਖੋ “ਗਇਆ” (5) 
ਹੋਰ ਰੂਪ: 
ਗਈ' - 
“ਕਬੀਰ ਜੋ ਹਮ ਜੰਤੁ ਬਜਾਵਤੇ ਟੂਟਿ ਗਈ' ਸਭ ਤਾਰ। ” 
- ਸਲੋ ਕਬ, ੧੦੩੨ (1369) 
ਗਈਆ - 
“ਅਮਰ ਪਿੰਡ ਭਏ ਸਾਧੂ ਸੰਗਿ ਜਨਮ ਮਰਣ ਦੋਊ ਮਿਟਿ ਗਈਆ। ” (ਗਿਆ) 
- ਬਿਲਾ ੪, ਅਸ ੪, ੧੨ (835) 
(3) ਰਵਾਨਾ ਹੋਈ, ਚਲੀ, ਤੁਰੀ 
“ਗਈ ਬੁਨਾਵਨ ਮਾਹੋ। ” (ਸੂਤ ਉਨਾਣ ਲਈ ਰਵਾਨਾ ਹੋਈ) 
- ਗਉਂ ਕਬ, ੫੪, ੧":੧ (335) 
“ਜਿਨਾ ਪਿਛੇ ਹਉ ਗਈ ਸੇ ਮੈ ਪਿਛੇ ਭੀ ਰਵਿਆਸੁ । ? 
- ਮਾਰੂ ੪, ਵਾਰ ੯ਸ, ੫, ੧:੧ (1097) 
ਹੋਰ ਰੂਪ: 
ਗਈਆ - 
“ਮੁਕਤੀ ਭੇਡ ਨ ਗਈਆ ਕਾਈ। ” (ਗਈ, ਰਵਾਨਾ ਹੋਈ) 
- ਗਉਂ ਕਬ, ੪, ੨:੨ (324) 
(4) ਲੰਘ ਗਈ, ਬਤੀਤ ਹੋ ਗਈ, ਵੇਖੋ “ਗਇਆ? (6) 
(5) ਜਾ ਕੇ ਵੇਖੋ “ਗਇਆ” (1) 





1361 


-੮-- (1) ਮੁਕੀ, ਦੂਰ ਹੋਈ, ਵੇਖੋ “ਗਈ” 

(2) ਗਈਆ (ਸਹਾਇਕ ਕਿਰਿਆ) ਵੇਖੋ “ਗਈ?” (2) 
ਹੋਰ ਰੂਪ: 
ਗਈਆ - 
“ਉਘਰਿ ਗਈਆ ਖਿਨਹਿ ਭੀਤਰਿ ਜਮਹਿ ਗ੍ਰਾਸੇ ਝੋਟ। ? 

- ਸਾਰ ੫, ੧੦੪, ੧੧੨ (1224) 
ਗਈਆਸੇ - 
“ਗੁਰੁ ਸੰਤ ਜਨੋ ਪਿਆਰਾ ਮੈ ਮਿਲਿਆ ਮੇਰੀ ੜ਼ਿਸਨਾ ਬੁਝਿ ਗਈਆਸੇ। ” 

- ਸੂਹੀ ੪, ਛੰਤ ੫, ੧:੧ (776) 
(3) ਗਈ, ਰਵਾਨਾ ਹੋਈ, ਵੇਖੋ “ਗਈ?” (3) 
(4) ਜਾਂਦਾ ਹੈ 
“ਹਉ ਖਿਨੁ ਪਲੂ ਰਹਿ ਨ ਸਕਉ ਬਿਨੁ ਪ੍ਰੀਤਮ ਜਿਉ ਬਿਨੁ ਅਮਲੈ ਅਮਲੀ ਮਰਿ 
ਗਈਆ। ” 

- ਬਿਲਾ ੪, ਅਸ ੬, ੩:੧ (836) 
“ਕੋਈ ਆਨਿ ਆਨਿ ਮੇਰਾ ਪ੍ਰਭੂ ਮਿਲਾਵੈ ਹਉ ਤਿਸੁ ਵਿਟਹੁ ਬਲਿ ਬਲਿ ਘੁਮਿ 
ਗਈਆ। ” (ਜਾਂਦੀ ਹਾਂ) 

- ਬਿਲਾ ੪, ਅਸ ੬, ੪੧ (836) 
ਹੋਰ ਰੂਪ: 
ਗਈਆਸ - 
“ਆਸ ਨਿਰਾਸਾ ਹਿਕੁ ਤੂ ਹਉ ਬਲਿ ਬਲਿ ਬਲਿ ਗਈਆਸ। ” 

- ਮਾਰੂ ੫, ਵਾਰ ੧੮ਸ, ੫, ੨:੨ (1100) 


“ਸ਼ੀ ਗੋਪਾਲੂ ਨ ਉਚਰਹਿ ਬਲਿ ਗਈਏ ਦੁਹਚਾਰਣਿ ਰਸਨਾ ਰਾਮ। ” (ਸੜ ਜਾਣੀਏ) 
-ਬਿਲਾ ੫, ਛੰਤ ੪, ੩:੧ (848) 


“ਚਾਰਿ ਪਾਵ ਦੁਇ ਸਿੰਗ ਗੁੰਗ ਮੁਖ ਤਬ ਕੈਸੇ ਗੁਨ ਗਈਹੈ । ? 
- ਗੂਜ ਕਬ, ੧, ੧:੧ (524) 


(1) ਰਵਾਨਾ ਹੋਏ, ਚਲੇ ਗਏ 
“ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ। ”” 
- ਜਪੁ ੧, ੩੮ਸ:੫ (8) 
(2) ਮਿਟ ਗਏ, ਖਤਮ ਹੋਇਆ, ਦੂਰ ਹੋਏ 
“ਹਿੰਸਾ ਹਊਮੈ ਗਤੁ ਗਏ ਨਾਹੀ ਸਹਸਾ ਸੋਗੁ। ” 
- ਸਿਰੀ ੧, ੨੦, ੨੧੨ (21) 
“ਮੁਚੁ ਮੁਚੁ ਗਰਭ ਗਏ ਕੀਨ ਬਚਿਆ। ”! (ਗਿਰ ਗਏ, ਖਤਮ ਹੋ ਗਏ) 
- ਗਉ ਕਬ, ੨੫, ੨:੧ (328) 
“ਇਛ ਪੁੰਨੀ ਮਨਿ ਆਸ ਗਏ ਵਿਸੂਰਿਆ। ” (ਦੂਰ ਹੋਏ) 
- ਗੂਜ ੫, ਵਾਰ ੨੧:੨ (524) 





1362 


(3) ਗਏ (ਸਹਾਇਕ ਕਿਰਿਆ) 
“ਜੋ ਜਾਗੇ ਸੇ ਉਬਰੇ ਸੁਤੇ ਗਏ ਮੁਹਾਇ। ”” 
੍‌ - ਸਿਰੀ ੩, ੫੪, ੩:੧ (34) 
(4) ਜਾਕੇ 
“ਜਿਨੀ ਹਰਿ ਹਰਿ ਨਾਮੁ ਨ ਚੇਤਿਓ ਸੇ ਅੰਤਿ ਗਏ ਪਛੁਤਾਇ। ”” 
- ਸਿਰੀ ੪, ਵਣ ੧, ੩:੪ (82) 
(5) ਨਾਸ/ਖਰਾਬ ਹੋ ਗਏ 
““ਹਲਤੁ ਪਲਤੁ ਦੋਵੈ ਗਏ ਨਿਤ ਭੁਖਾ ਕੂਕੇ ਤਿਹਾਇਆ। ” 
- ਗਉਂ ੪, ਵਾਰ ੧੨ਸ, ੪, ੧:੬ (306) 
(6) ਗਏ ਗੁਜਰੇ 
“ਆਪ ਗਏ ਅਉਰਨ ਹੁ ਘਾਲਹਿ। ” 
੍‌੍ - ਗਉ ਕਬ, ੪੪, ੩:੨ (332) 
(7) ਲੰਘ ਗਏ, ਬੀਤ ਗਏ 
“ਰਾਮ ਨਾਮੁ ਉਰ ਹਾਰੁ ਬਿਖੁ ਕੇ ਦਿਵਸ ਗਏ। ” 
- ਆਸਾਂ ੫, ਛੰਤ ੯, ੨:੨ (458) 
(8) ਜਾਣ ਨਾਲ, ਗਿਆਂ 
“ਗੁਰਿ ਸਬਦੁ ਦ਼ਿੜਾਇਆ ਪਰਮ ਪਦੁ ਪਾਇਆ ਦੁਤੀਆ ਗਏ ਸੁਖ ਹੋਊ। ” 
- ਦੇਵ ੫, ੩੩, ੨:੧ (535) 
“ਅਗੈ ਗਏ ਨ ਮੰਨੀਅਨਿ ਮਾਰਿ ਕਢਹੁ ਵੇਪੀਰ। ”” 
- ਸੋਰ ੧, ੧, ੪:੩ (595) 


ਗਸਤਮ _---- (ਫਾ.) ਮੈ ਫਿਰਿਆ 
“ਸਬ ਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ। ” 
- ਤਿਲੰ ੧, ੧, ੩:੧ (721) 


- ਗਊ ਰਵਿ, ੨, ੧":੧ (345) 


“ਸੇਵਉ ਸਾਧ ਗਹਉ ਓਟ ਚਰਨਾ ਨਹ ਬਿਸਰੈ ਮੁਹਤੁ ਚਸਾਈ। ” 
- ਸੋਰ ੫, ੩, ੧੨ (609) 


“ਜੇ ਕਰੁ ਗਹਹਿ ਪਿਆਰੜੇ ਤੁਧੁ ਨ ਛੋਡਾਂ ਮੂਲਿ। ” 
- ਗਉਂ ੫. ਵਾਰ ੧੮ਸ, ੫, ੨:੧ (322) 


ਹੋਰ ਰੂਪ: 


ਗਹਹੁ - 
“ਦਿੜੁ ਕਰਿ ਗਹਹੁ ਨਾਮ ਹਰਿ ਵਥੁ। ? (ਪਕੜੋ) 

- ਗਉ ੫. ਸੁਖ ੧੯, ੧:੬ (288) 
“ਚਉਥਹਿ ਚੰਚਲ ਮਨ ਕਉ ਗਹਹੁ । ” (ਕਾਬੂ ਕਰੋ) 





1363 


- ਗਉ ਕਬ, ਥਿਤੀ ੫:੧ (343) 
“ਖਿਮਾ ਗਹਹੁ ਸਤਿਗੁਰ ਸਰਣਾਈ। ? (ਧਾਰਨ ਕਰੋ) 
- ਮਾਰੂ ੧, ਸੋਲਾ ੧੦, ੮:੨ (1030) 
ਗੂੜ੍ਹਾ 
“ਜਿਉ ਉਬਲੀ ਮਜੀਠੈ ਰੰਗੁ ਗਹਗਹਾ ਤਿਉ ਸਚੇ ਨੋ ਜੀਉ ਦੇਇ। ” 
- ਗਉਂ ੪, ਵਾਰ ੨੦ਸ, ੩, ੧:੪ (311) 
ਪਕੜ, ਗਚ (ਚੂਨੇ) ਵਾਂਗੂ ਗਹ (ਪਕੜ) 
“ਕਬੀਰ ਗਹਗਚਿ ਪਰਿਓ ਕੁਟੰਬ ਕੈ ਕਾਠੈ ਰਹਿ ਗਇਓ ਰਾਮੁ । ” 
- ਸਲੋ ਕਬ, ੧੪੨੦੧ (1372) 
ਗਰਕ ਕਰ ਲੈਣ ਵਾਲਾ ਡੂੰਘਾ ਟੋਇਆ ਭਾਵ ਸੰਸਾਰ 
“ਗਹਡੜੜਾ ੜਿਣਿ ਛਾਇਆ ਗਾਫਲ ਜਲਿਓਹੁ ਭਾਹਿ। ” 
- ਮਾਰੂ ੫, ਵਾਰ ੬ਸ, ੫, ੧:੧ (1096) 
(ਦਰਪਣ ਕੋਸ਼ ਤੇ ਮਹਾਨਕੋਸ਼ ਅਰਥ ਵੀ “ਛਪਰ ? ਕਰਦੇ ਹਨ) 
ਗਹਡਿਓ ---- ਫਸਿਆ 
“ਗਹਡਿਓ ਮੂੜ ਨਰਿ ਹਾਂ। ” 
- ਆਸਾ ੫, ੧੫੭, ੧੧੩ (409) 


ਡੂੰਘਾਈ, ਡੂੰਘੀ/ਅਵਸਥਾ 
“ਤਿਨ ਕੀ ਗਹਣ ਗਤਿ ਕਹੀ ਨ ਜਾਇ।” 


- ਆਸਾ ੩, ੫੦, ੨੨ (364) 


(1) ਜੇਵਰ, ਭੂਸ਼ਨ, ਗਹਿਨਾ 
“ਪੁਭ ਤੁਮ ਤੇ ਲਹਣਾ ਤੂੰ ਮੇਰਾ ਗਹਣਾ। ”” 
੍‌ - ਮਾਝ ੫, ੪੦, ੩:੧ (106) 
(2) ਗਿਰਵੀ ਰੱਖਣਾ 
“ਜੇ ਤੂੰ ਕਿਸੈ ਨ ਦੇਹੀ ਮੇਰੇ ਸਾਹਿਬਾ ਕਿਆ ਕੋ ਕਢੈ ਗਹਣਾ। ”” 
ਰੁ - ਧਨਾ ੧, ੨, ੩੧ (660) 


““ਅਗਹ ਗਹਣੁ ਭੂਮੁ ਭਾਂਤਿ ਦਹਣੁ ਸੀਤਲੁ ਸੁਖ ਦਾਤਉ । ” 
- ਸਵ ੪, ਕਲ ੫:੩ (1407) 


(1) ਜ਼ੇਵਰ 
““ਗਹਣੇ ਪਉਣੁ ਪਾਣੀ ਬੈਸੰਤਰੁ ਚੰਦੁ ਸੂਰਜੁ ਅਵਤਾਰ। ” 
= ਆਸਾ ੧, ਵਾਰ ਪਸ, ੧, ੧:੨ (465) 
(2) ਡੂੰਘਾਈ 
“ਜੋ ਪੁਭ ਕੀਆ ਸੁ ਤੁਮਹੀ ਜਾਨਹੁ ਹਮ ਨਹ ਜਾਣੀ ਹਰਿ ਗਹਣੇ । ? 
- ਨਟ ੪, ੬, ੩੧ (977) 


ਪਕੜਿਆ, ਪਰਸਿਆ 
“ਪ੍ਰਭ ਕੀ ਸਰਣਿ ਗਹਤ ਸੁਖੁ ਪਾਈਐ ਕਿਛੁ ਭਉ ਨ ਵਿਆਪੈ ਬਾਲ ਕਾ। ? 





1364 


- ਮਾਰੂ ੫, ਸੋਲਾ ੧੩, ੧੩ (1084) 


“ਆਤਮ ਰਤੰ ਸੰਸਾਰ ਗਹੰਤੇ ਨਰ ਨਾਨਕ ਨਿਹਫਲਹ । ? 
- ਸਸ ੫, ੬੫੨ (1360) 


“ਮੋਹ ਕੁਟੰਬ ਬਿਖੈ ਰਸ ਮਾਤੇ ਮਿਥਿਆ ਗਹਨ ਗਹੇ । ” 
- ਆਸਾ ੫. ੧੪੨, ੧੧ (406) 
“ਕੰਠ ਗਹਨ ਤਬ ਕਰਨ ਪੁਕਾਰਾ। ” (ਪਕੜਿਆ) 
- ਸੂਹੀ ਕਬ, ੧, ੩:੧ (792) 
(2) ਗਹਿਣਾ 
“ਹਰਿ ਹਰਿ ਹਾਰੁ ਕੰਠਿ ਹੈ ਬਨਿਆ ਮਨੁ ਮੋਤੀਚੂਰੁ ਵਡ ਗਹਨ ਗਹਨਈਆ। ” 
- ਬਿਲਾ ੪, ਅਸ ੫, ੬:੧ (836) 


-- ਵਡਾ ਗਹਿਣਾ 


“ਹਰਿ ਹਰਿ ਹਾਰੁ ਕੰਠਿ ਹੈ ਬਨਿਆ ਮਨੁ ਮੋਤੀਚੂਰੁ ਵਡ ਗਹਨ ਗਹਨਈਆ। ” 
- ਬਿਲਾ ੪, ਅਸ ੫, ੬:੧ (836) 


“ਕੰਗਨ ਬਸਤ ਗਹਨੇ ਬਨੇ ਸੁਹਾਵੇ । ” 
- ਸੂਹੀ ੫, ੪, ੨੧੩ (737) 


“ਤੀਰਥ ਬਰਤ ਨੇਮ ਸੁਚਿ ਸੰਜਮ ਰਵਿ ਸਸਿ ਗਹਨੈ ਦੇਉ ਰੇ। ? 
- ਰਾਮ ਕਬ, ੧, ੩:੧ (969) 


“ਗਹਬਰ ਬਨ ਘੋਰ ਗਹਬਰ ਬਨ ਘੋਰ ਹੇ ਗ੍ਰਿਹ ਮੂਸਤ ਮਨ ਚੋਰ ਹੇ ਦਿਨਕਰੋ 
ਅਨਦਿਨੁ ਖਾਤ। ” 
- ਆਸਾ ੫, ਛੰਤ ੧੪, ੧੨ (461) 


ਗੁੜਾ 
“ਲਾਲੂ ਗੁਲਾਲੂ ਗਹਬਰਾ ਸਚਾ ਰੰਗੁ ਚੜਾਉ। ” 


- ਸਿਰੀ ੧, ੧੨, ੧੨ (18) 


€) 


ਡੂੰਘਾ 
“ਅਗਨਿ ਪਾਣੀ ਸਾਗਰੁ ਅਤਿ ਗਹਰਾ ਗੁਰੁ ਸਤਿਗੁਰੁ ਪਾਰਿ ਉਤਾਰਾ ਹੇ।” 
- ਮਾਰੂ ੧, ਸੋਲਾ ੯, ੨:੩ (1029) 


“ਅਨਿ ਬਿਸਾਸੁ ਪਾਇਓ ਗਹਰਿ ਗਹੁ ਹਦਰਥਿ ਦੀਓ। ” 
- ਸਵ ੨, ੭:੧ (1392) 





1365 


“ਗਹਰੀ ਕਰਿ ਕੈ ਨੀਵ ਖੁਦਾਈ ਊਪਰਿ ਮੰਡਪ ਛਾਏ । ” 
- ਧਨਾ ਨਾਮ, ੧, ੧੧ (692) 


“ਪਾਵਕੁ ਸਾਗਰੁ ਗਹਰੋ ਚਰਿ ਸੰਤਨ ਨਾਵ ਤਰਾਇਓ। ”” (ਡੂੰਘਾ) 
- ਗਊ ੫, ਅਸ ੧੪, ੩੧ (241) 
(2) ਸੰਘਣੀ 
““ਗਹਰੀ ਬਿਭੂਤ ਲਾਇ ਬੈਠਾ ਤਾੜੀ। ” 
- ਰਾਮ ੫, ੧੩, ੨:੧ (886) 


ਗਹਾਇਓ --- ਪਕੜਾਇਓ 
“ਅੰਚਲਾ ਗਹਾਇਓ ਜਨ ਅਪੁਨੇ ਕਉ ਮਨੁ ਬੀਧੋ ਪ੍ਰੇਮ ਕੀ ਖੋਰੀ। ” 
- ਨਟ ੫, ੬, ੧੧ (979) 


(1) ਪਕੜ/ਫੜ ਕੇ 
“ਕਰੁ ਗਹਿ ਲੀਨੇ ਨਾਨਕ ਪ੍ਰਭ ਪਿਆਰੇ ਸੰਸਾਰੁ ਸਾਗਰੁ ਨਹੀ ਪੋਹਿਆ। ” 
- ਸਿਰੀ ੫, ਛੰਤ ੩, ੪:੬ (81) 
“ਨਾਨਕ ਗੁਣ ਗਹਿ ਰਾਸਿ ਹਰਿ ਜੀਉ ਮਿਲੇ ਪਿਆਰਿਆ। ” (ਗ੍ਰਹਿਣ ਕਰ) 
- ਮਾਝ ੧, ਵਾਰ ੨੩:੮ (149) 
“ਬਿਨਸੇ ਕ੍ਰੋਧ ਖਿਮਾ ਗਹਿ ਲਈ। ” (ਧਾਰੀ) 
- ਗਉ ੩, ਅਸ ੮, ੭:੩ (233) 
“ਸਿਵ ਬਿਰੰਚਿ ਅਰੁ ਸਗਲ ਮੋਨਿ ਜਨ ਗਹਿ ਨ ਸਕਾਹਿ ਗਤਾ। ” (ਪਕੜ ਭਾਵ 
ਸਮਝ) 
- ਗੂਜ ਪ, ੧੧, ੧:੨ (498) 
“ਲੈਨੋ ਨਾਮੁ ਅੰਮ੍ਰਿਤ ਰਸੁ ਨੀਕੋ ਬਾਵਰ ਬਿਖੁ ਸਿਉ ਗਹਿ ਰਹਾ। ” (ਖਚਿਤ) 
- ਸਾਰ ੫, ੪, ੧੧੨ (1203) 
(2) ਜੁੜ, ਲਗੀ 
“ਪਿਰ ਸੇਤੀ ਅਨਦਿਨੁ ਗਹਿ ਰਹੀ ਸਚੀ ਸੇਜ ਸੁਖੁ ਪਾਇ।” 
- ਆਸਾ ੩. ੩੩, ੬੨ (428) 


“ਸਾਧੋ ਇਹੁ ਮਨੁ ਗਹਿਓ ਨ ਜਾਈ। ”? 
- ਗਉ ੯, ੪, ੧":੧ (219) 
“ਨਿਰਭੈ ਹੋਇ ਨ ਹਰਿ ਭਜੇ ਮਨ ਬਉਰਾ ਰੇ ਗਹਿਓ ਨ ਰਾਮ ਜਹਾਜੁ । ” (ਪਕੜਿਆ) 
- ਗਉਂ ਕਬ, ੫੭, ੧":੨ (336) 
“ਮਨ ਰੇ ਗਹਿਓ ਨ ਗੁਰ ਉਪਦੇਸੁ । ” (ਧਾਰਨ ਕੀਤਾ) 
- ਸੋਰ ੯, ੧੦, ੧":੧ (633) 


ਹੋਰ ਰੂਪ: 
ਗਹਿਆ - 
“ਮਮਾ ਮੂਲ ਗਹਿਆ ਮਨੁ ਮਾਨੈ। ” (ਪਕੜਿਆ) 





1366 


- ਗਉ ਕਬ, ਬਾਅ ੩੧:੧ (342) 
“ਵਡੀ ਆਰਜਾ ਫਿਰਿ ਫਿਰਿ ਜਨਮੈ ਹਰਿ ਸਿਉ ਸੰਗੁ ਨ ਗਹਿਆ। ? (ਭਾਵ 
ਪਾਇਆ) 

- ਸੋਰ ੫, ਅਸ ੩, ੬੨ (642) 


“ਸਚੁ ਵਖਰੁ ਧਨੁ ਨਾਮੁ ਹੈ ਘਟਿ ਘਟਿ ਗਹਿਰ ਗੰਭੀਰੁ। ” (ਡੂੰਘਾ ਤੇ ਅਥਾਹ ਪ੍ਰਭੂ) 
- ਸਿਰੀ ੧, ੨੧, ੪:੨ (22) 
“ਮੇਰਾ ਸਾਹਿਬੁ ਅਤਿ ਵਡਾ ਸਚੁ ਗਹਿਰ ਗੰਭੀਰਾ। ” (ਡੂੰਘੇ ਸੁਭਾ ਵਾਲਾ) 
- ਗੂਜ ੩, ਵਾਰ ੭:੧ (511) 
“ਮਹਿਮਾ ਜਾ ਕੀ ਗਹਿਰ ਗੰਭੀਰ। ” (ਡੂੰਘੀ) 
- ਰਾਮ ੫, ੧੫, ੨੧ (887) 
“ਗਹਿਰ ਗੰਭੀਰ ਅਥਾਹ ਹਾਥ ਨ ਲਭਈ। ”? 
- ਮਲਾ ੧, ਵਾਰ ੨੩:੫ (1288) 
(2) ਸੰਘਣੇ, ਬਹੁਤ 
“ਸੀਤਲ ਛਾਇਆ ਗਹਿਰ ਫਲ ਪੰਖੀ ਕੇਲ ਕਰੰਤ। ” 
- ਸਲੋ ਕਬ, ੨੨੯੦੨ (1376) 


ਪਕੜ 
“ਉਤੰਗੀ ਪੈਓਹਰੀ ਗਹਿਰੀ ਗੰਭੀਰੀ । ” 


- ਸਲੋ ੧, ੧:੧ (1410) 


- ਟੋਡੀ ੫, ੧੯, ੧":੧ (715) 


“ਗਹਿਲਾ ਰੂਹੁ ਨ ਜਾਣਈ ਸਿਰੁ ਭੀ ਮਿਟੀ ਖਾਇ। ” 
- ਸਲੋ ਫਰ, ੨੬: ੨ (1379) 

ਹੋਰ ਰੂਪ: 
ਗਹਿਲਿਆ - 
“ਕਿਆ ਸੋਵਹਿ ਨਾਮੁ ਵਿਸਾਰਿ ਗਾਫਲ ਗਹਿਲਿਆ। ” 

- ਆਸਾ ੫. ੧੧੦, ੧:੧ (398) 
ਪਕੜਨ ਅਥਵਾ ਗਰ ਹਿਣ/ਧਾਰਨ ਕਰਨ ਵਾਲੀ 
“ਨਾਨਕ ਜੇਠਿ ਜਾਣੈ ਤਿਸੁ ਜੈਸੀ ਕਰਮਿ ਮਿਲੈ ਗੁਣ ਗਹਿਲੀ। ”” 

- ਤੁਖਾ ੧, ਬਾਰਾ ੭:੬ (1108) 


“ਤੇ ਮਨ ਗਹਿਲੇ ਬਾਵਲੇ ਮਾਣਹਿ ਕਿਆ ਰਲੀਆਂ। ” 
- ਸਲੋ ਫਰ, ੫੫:੨ (1380) 





1367 


“ਹਰਿ ਓਟ ਗਹੀ ਮਨ ਅੰਦਰੇ ਜਪਿ ਜਪਿ ਜੀਵਾਂ ਨਾਉ। (ਪਕੜੀ) ਲਈ 
- ਮਾਝ ੫, ਦਿਨ ੪:੨ (137) 

“ਖਿਮਾ ਗਹੀ ਬ੍ਰਤੁ ਸੀਲ ਸੰਤੋਖੰ। (ਧਾਰਨ ਕੀਤੀ) 

- ਗਉ ੧, ਅਸ ੭, ੧:੧ (223) 
“ਟੂਟੈ ਬਾਹ ਦੁਹੂ ਦਿਸ ਗਹੀ। ” (ਪਕੜਿਆ ਭਾਵ ਖਿਚਿਆ) 

- ਰਾਮ ੧, ਓਅੰ ੨੮:੨ (933) 
“ਣਾ ਕੋ ਮੇਰਾ ਕਿਸੁ ਗਹੀ ਣਾ ਕੋ ਹੋਆ ਨ ਹੋਗੁ। ” (ਪਕੜਾਂ ਭਾਵ ਲੜ ਲੱਗਾ) 

- ਰਾਮ ੧, ਓਅੰ ੩੨:੧ (934) 
ਹੋਰ ਰੂਪ: 
ਗਹੀਐ - 
“ਅਪੁਨੇ ਗੁਰ ਮਿਲਿ ਰਹੀਐ ਅੰਮ੍ਰਿਤੁ ਗਹੀਐ ਦੁਬਿਧਾ ਮਾਰਿ ਨਿਵਾਰੇ। ” (ਪਕੜੀਏ, 


ਲਈਏ) 
- ਗਉ ੩, ਛੰਤ ੨, ੨੨੫ (244) 
“ਮਾਨੁ ਤਿਆਗਿ ਹਰਿ ਚਰਨੀ ਲਾਗਉ ਤਿਸੁ ਪ੍ਰਭ ਅੰਚਲੂ ਗਹੀਐ। ”” 
- ਦੇਵ ੫, ੧੭, ੧੧ (531) 
ਗਹੀਜੈ - 
“ਛੋਡਿ ਮਾਨੁ ਹਰਿ ਚਰਨ ਗਹੀਜੈ। ” (ਪਕੜੀਏ) 
- ਗਉ ੫, ੧੦੧, ੩:੨ (186) 
“ਪਾਰਬ੍ਰਹਮ ਪੂਰਨ ਪਰਮੇਸੁਰ ਮਨ ਤਾ ਕੀ ਓਟ ਗਰੀਜੈ ਰੇ। ” (ਲਈਏ) 
- ਗਉਂ ੫, ੧੩੭", ੧":੧ (209) 
(2) ਪਕੜਨ ਵਾਲੇ, ਪਕੜ ਕਰਨ ਵਾਲੇ 
“ਕੋਟ ਗਹੀ ਕੇ ਪਾਪ ਨਿਵਾਰੇ। ” (ਪਾਪਾਂ ਨਾਲ ਪਕੜੇ ਹੋਏ ਸਰੀਰ) 
- ਮਾਰੂ ੩, ਸੋਲਾ ੮, ੯:੧ (1051) 


“ਸਾਧ ਸੰਗਤਿ ਮਿਲਿ ਹਰਿ ਰਵਹਿ ਜੇ ਗੁਣੀ ਗਹੀਰ। ” 
- ਗਉਂ ੫, ੧੪੭, ੧":੨ (212) 


ਗਹੀਰਉ ---- ਗ੍ਰ ਹਨ ਕਰ ਲਵਾਂ, ਵਸਾ ਲਵਾਂ 
“ਬੇਸੁਮਾਰ ਬੇਅੰਤ ਬਡਦਾਤਾ ਮਨਹਿ ਗਹੀਰਉ ਪੇਖਿ ਪਰ੍ਭ ਕਉ। ” 
- ਜੈਤ ੫, ੩੧੨੪੧ (700) 


€) 


ਗੰਭੀਰ ਅਥਾਹ, ਡੁੰਘਾ 
“ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ। ” 
ਦ= ਆਜਾ ੧, ੨, ੧"੧੧ (9) 


ਹੋਰ ਰੂਪ: 


ਗਹੀਰੁ - 
“ਤਿਸੁ ਵਿਚਿ ਨਉ ਨਿਧਿ ਨਾਮੁ ਏਕੁ ਭਾਲਹਿ ਗੁਣੀ ਗਹੀਰੁ । ” 

- ਮਾਝ ੧, ਵਾਰ ੧੮ਸ, ੨, ੧੨ (146) 
“ਗਹਿਰ ਗੰਭੀਰੁ ਗਹੀਰੁ ਸੁਜਾਨਾ। ” (ਡੂੰਘਾ ਜਿਸ ਦਾ ਭੇਦ ਲਭਣਾ ਔਖਾ ਹੈ) 





1368 


- ਗਉ ੫. ਸੁਖ ੧੬, ੧:੬ (283) 


“ਉਪਾਵ ਛੋਡਿ ਗਹੁ ਤਿਸ ਕੀ ਓਟ। ”? 
- ਗਉ ੫, ੭੩, ੩:੩ (177) 
“ਚਰਨ ਕਮਲ ਹਿਰਦੈ ਗਹੁ ਨਾਨਕ ਸੁਖ ਸਮੂਹ ਬਿਸਰਾਮ। ” (ਵਸਾਉ) 
- ਜੈਤ ੫, ੧੩, ੨੨ (702) 
ਹੋਰ ਰੂਪ: 
ਗਹੇ - 
“ਜਿਸ ਕਉ ਪੂਰਬਿ ਲਿਖਿਆ ਤਿਨਿ ਸਤਿਗੁਰ ਚਰਨ ਗਹੇ। ”' (ਪਕੜੇ) 
- ਸਿਰੀ ੫, ੭੬, ੨੩ (44) 
“ਅੰਮ੍ਰਿਤੁ ਨੀਰੁ ਗਿਆਨਿ ਮਨ ਮਜਨੁ ਅਠਸਠਿ ਤੀਰਥ ਸੰਗਿ ਗਹੇ। ” (ਨਾਲ ਲਈ 
ਫਿਰਦਾ ਹੈ) 
- ਪ੍ਰਭ ੧, ੬, ੧੧ (1328) 
ਗਹੇਹੀ - 
“ਜਨ ਨਾਨਕ ਪ੍ਰਭ ਕਿਰਪਾ ਧਾਰੀ ਮੈ ਸਤਿਗੁਰ ਓਟ ਗਹੇਹੀ। ” (ਪਕੜੀ) 
- ਸੋਰ ੫, ੪, ੪੨ (609) 
(2) ਪਕੜ, ਜਫਾ 
“-ਰਹਨੁ ਨਹੀ ਗਹੁ ਕਿਤਨੋ । ” (ਜੱਫਾ ਕਿੰਨਾ ਮਾਰਿਆ ਹੈ) 
- ਗਉਂ ੫, ੧੪੮", ੧":੨ (212) 
(3) ਫੜ ਕੇ 
“ਹੈਵਰ ਗੈਵਰ ਰਥ ਸੰਬਾਹੇ ਗਹੁ ਕਰਿ ਕੀਨੇ ਮੇਰੇ। ” (ਪਕਰ ਕੇ ਆਪਣੇ ਸਮਝੇ) 
- ਗੂਜ ੫, ੮, ੪:੧ (497) 
(4) ਧਿਆਨ ਨਾਲ, ਚੰਗੀ ਤਰਾਂ 
“ਗਹੁ ਕਰਿ ਪਕਰੀ ਨ ਆਈ ਹਾਥਿ। ? 
- ਰਾਮ ੫, ੨੯, ੧:੧ (891) 
(5) ਕਾਬੂ 
“ਅੰਤਰ ਕਾ ਅਭਿਮਾਨੁ ਜੋਰੁ ਤੂ ਕਿਛੁ ਕਿਛੁ ਕਿਛੁ ਜਾਨਤਾ ਇਹ ਦੂਰਿ ਕਰਹੁ ਆਪਨ 
ਗਹੁ ਰੇ।  (“ਮਹਾਨਕੋਸ਼! ਅਰਥ “ਹੱਠ” “ਜਿੱਦ” ਕਰਦਾ ਹੈ) 
- ਕੇਦਾ ੪, ੨, ੨੧੧ (1119) 
(6) ਪਹੁੰਚ 
“ਮਨਿ ਬਿਸਾਸੁ ਪਾਇਓ ਗਹਰਿ ਗਹੁ ਹਦਰਥਿ ਦੀਓ। ” (ਗਹਰਿ ਗੰਭੀਰ ਹਰੀ ਤੱਕ 
ਪਹੁੰਚ ਦਿਤੀ) 
- ਸਵ ੨, ੭:੧ (1392) 


(1) ਪਕੜੇ, ਵੇਖੋ “ਗਹੁ” (1) 
(2) ਗਾਂਹਦਾ/ਫੌਲਦਾ ਫਿਰਦਾ ਹੈ 
“ਜਿਉ ਮ੍ਰਿਗ ਨਾਭਿ ਬਸੈ ਬਾਸੁ ਬਸਨਾ ਭੂਮਿ ਭੂਮਿਓ ਝਾਰ ਗਹੇ। ”” 
- ਪੁਭਾ ੪, ੪, ੩੨ (1336) 





1369 


“ਤੂੰ ਸਚਾ ਸਾਹਿਬੁ ਗੁਣੀ ਗਹੇਰਾ। ” (ਗੁਣਾਂ ਕਰਕੇ ਗੰਭੀਰ) 
- ਮਾਝ ੫, ੪੧, ੪:੨ (106) 
ਹੋਰ ਰੂਪ: 
ਗਹੇਰੋ - 
“ਗਾਇਓ ਰੀ ਗਾਇਓ ਪਭ ਨਾਨਕ ਗੁਨੀ ਗਹੇਰੋ । ? 
- ਕਾਨ ੫, ੪੩, ੪:੨(1306) 
(2) ਗਹਿਰਾ, ਡੂੰਘਾ ਥਾਂ, ਖਾਤਾ (ਸ਼ਬਦਾਰਥ, ਦਰਪਣ) (“ਮਹਾਨਕੋਸ਼ ਤੇ 
ਕੋਸ਼! ਅਰਥ “ਸੰਘਣਾ ਬਨ?” ਕਰਦਾ ਹੈ) 
“ਮਨ ਰੇ ਸੰਸਾਰੁ ਅੰਧ ਗਹੇਰਾ। ”” 
- ਸੋਰ ਕਬ, ੧, ੧":੧ (654) 
(1) ਬਾਵਲੀ, ਝੱਲੀ 
“ਸਖੀ ਸਹੇਲੀ ਨਨਦ ਗਹੇਲੀ ਦੇਵਰ ਕੈ ਬਿਰਹਿ ਜਰਉ ਰੇ । ”” 
- ਆਸਾ ਕਬ, ੨੫, ੧:੨ (482) 
(2) ਪਕੜੀ ਹੋਈ 
“ਗਰਬਿ ਗਹੇਲੀ ਮਹਲੁ ਨ ਪਾਂਵੈ। (ਹੰਕਾਰ ਗੁਸੀ) 
- ਸੂਹੀ ੫, ੩, ੩:੧ (737) 
ਹੋਰ ਰੂਪ: 
ਗਹੇਲੀਏ - 
“ਸੁਣਿ ਸੁਣਿ ਕਾਮ ਗਹੇਲੀਏ ਕਿਆ ਚਲਹਿ ਬਾਹ ਲੁਡਾਇ। ” 
- ਸਿਰੀ ੩, ੬੧, ੧:੧ (37) 


(1) ਪਕੜਨਾ 
“ਅਗਹ ਗਹੈ ਗਹਿ ਗਗਨ ਰਹਾਈ। ”” 

- ਗਉਂ ਕਬ, ਬਾਅ ੯:੪ (340) 
“ਮਨੂਆ ਉਲਟਿ ਸੁੰਨ ਮਹਿ ਗਹੈ। ” (ਟਿਕਾਣਾ ਪਕੜਦਾ ਹੈ) ਭਾਵ ਰਹਿੰਦਾ ਹੈ 

- ਰਾਮ ਬੇਣੀ, ੧, ੫:੪ (974) 


ਹੋਰ ਰੂਪ: 
ਗਹੋ - 
“ਮਨ ਰੇ ਸਾਚਾ ਗਹੋ ਬਿਚਾਰਾ। ” (ਧਾਰਨ ਕਰੋ, ਪਕੜੋ) 
- ਜੈਤ ੯, ੩, ੧":੧ (703) 


(2) ਗ੍ੁਹਿਣ ਕਰਦਾ ਹੈ 
“ਬੰਦਉ ਹੋਇ ਬੰਦਗੀ ਗਹੈ । ” 
- ਗਉਂ ਕਬ, ਬਾਅ ੨੯੪੧ (342) 
(3) ਗਾਂਹਦਾ ਹੈ, ਫਿਰਦਾ ਹੈ 
“ਭਰਮੇ ਭੁਲਾ ਸਭਿ ਤੀਰਥ ਗਹੈ । ” 
੍‌੍ - ਰਾਮ ੩, ਵਾਰ ਪਸ, ੩, ੧:੩ (948) 


(1) ਗੰਗਾ, ਇਕ ਪਵਿੱਤਰ ਦਰਿਆ 
“ਗੰਗ ਬਨਾਰਸਿ ਸਿਫਤਿ ਤੁਮਾਰੀ ਨਾਂਵੈ ਆਤਮ ਰਾਉ। ”” 





1370 


- ਆਸਾ ੧, ੩੨. ੩੧ (358) 
(2) ਇੜਾ ਨਾੜੀ 
“ਕਬੀਰ ਗੰਗ ਜਮੁਨ ਕੇ ਅੰਤਰੇ ਸਹਜ ਸੁੰਨ ਕੇ ਘਾਟ। ” 

- ਸਲੋ ਕਬ, ੧੫੨੦੧ (1372) 


(1) ਆਕਾਸ਼, ਅਸਮਾਨ 
“ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ। ” 
- ਧਨਾ ੧, ਸੋਹ ੩, ੧:੧ (13) 
“ਚੀਨੈ ਤਤੁ ਗਗਨ ਦਸ ਦੁਆਰ। ” (ਚਿਤ ਰੂਪੀ ਅਕਾਸ਼) 
- ਆਸਾ ੧, ੨੦, ੩:੩ (355) 
ਹੋਰ ਰੂਪ: 
ਗਗਨੰ - 
“ਘਟੰਤ ਰੁਪੰ ਘਟੰਤ ਦੀਪੰ ਘਟੰਤ ਰਵਿ ਸਸੀਅਰ ਨਖਤੜ਼ ਗਗਨੰ। ?? 
੍‌੍ - ਸਸ ੫, ੯:੧ (1354) 
(2) ਦਸਮ ਦੁਆਰ (ਭਾਵ) 
“ਅਗਰ ਗੰਹੈ ਗਹਿ ਗਗਨ ਰਹਾਈ। ? 
- ਗਉਂ ਕਬ, ਬਾਅ ੯:੪ (340) 
“ਗਗਨ ਨਗਰਿ ਇਕ ਬੂੰਦ ਨ ਬਰਥੈ ਨਾਦੁ ਕਹਾ ਜੁ ਸਮਾਨਾ। ” (ਭਾਵ ਦਿਮਾਗ ਵਿਚ 
ਕੋਈ ਭਲਾ ਭਾਵ ਨਹੀ ਉਪਜਦਾ) 
- ਆਸਾ ਕਬ, ੧੮, ੧:੧ (480) 
“ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ। ”? 
> ਮਾਰ, ਕਬ, ੧੦, ੧3੧ (1105) 


ਗਗਨੰਤਰਿ --- ਅਕਾਸ਼ ਰੂਪ ਹਿਰਦੇ ਅੰਦਰ 
“ਗਗਨ ਗੰਭੀਰੁ ਗਗਨੰਤਰਿ ਵਾਸੁ । ? 
- ਰਾਮ ੧, ਓਅੰ ੨੦੧ (932) 
“ਗਗਨੰਤਰਿ ਵਾਸਿਆ ਗੁਣ ਪਰਗਾਸਿਆ ਗੁਣ ਮਹਿ ਗਿਆਨ ਧਿਆਨੰ। ” (ਦਸਮ 
ਦੁਆਰ, ਆਤਮ-ਮੰਡਲ) 
- ਸੋਰ ੧, ਅਸ ੧, ੮:੧ (635) 


ਹੋਰ ਰੂਪ: 
ਗਗੰਨਦਰਿ - 
“ਸਾਚਾ ਵਾਸਾ ਪੁਰਿ ਗਗੰਨਦਰਿ। ”? 


- ਮਾਰੂ ੧, ਸੋਲਾ ੧੩, ੧:੨ (1033) 


ਗਗਨਪੁਰਿ --- ਗਗਨਪੁਰੀ, ਦਸਮ ਦੁਆਰ 
“ਰਹੈ ਗਗਨਪੁਰਿ ਦਿਸਟਿ ਸਮੈਸਰਿ ਅਨਹਤ ਸਬਦ ਰੰਗੀਣਾ। ”” 
- ਰਾਮ ੧, ਅਸ ੮, ੨੧ (907) 
ਹੋਰ ਰੂਪ: 
ਗਗਨਪੁਰ - 
“ਗਰਬੁ ਨਿਵਾਰਿ ਗਗਨਪੁਰੁ ਪਾਏ। ” (ਦਸਮ ਦੁਆਰ) 





1371 


- ਗਉ ੧, ੯, ੧:੩ (153) 


ਅਸਮਾਨ, ਅਕਾਸ਼ 
“ਨਖਿਅੜ਼ ਸਸੀਅਰ ਸੂਰ ਧਿਆਵਹਿ ਬਸੁਧ ਗਗਨਾ ਗਾਵਏ । ”” 
- ਆਸਾ ੫, ਛੰਤ ੫, ੩:੩ (456) 
ਹੋਰ ਰੂਪ: 
ਗਗਨਿ - 
“ਅਮ੍ਰਿਤਧਾਰ ਗਗਨਿ ਦਸ ਦੁਆਰਿ। ”” (ਹਿਰਦੇ ਰੂਪੀ ਅਕਾਸ਼) 
- ਗੁ ੧, ੮, ੧:੨ (153) 
“ਜੈਸੀ ਗਗਨਿ ਫਿਰੰਤੀ ਉਊਡਤੀ ਕਪਰੇ ਬਾਗੇ ਵਾਲੀ। ” (ਅਸਮਾਨ ਵਿਚ) 
- ਗਉਂ ੪, ੫੧, ੨੧ (168) 
“ਗਗਨਿ ਰਸਾਲ ਚੂਐ ਮੇਰੀ ਭਾਠੀ। ” (ਦਸਮ ਦੁਆਰ) 
- ਗਉ ਕਬ, ੨੭, ੧:੧ (328) 


ਗਗਨੁ - 
“ਡਾਠੀ ਗਗਨੁ ਸਿੰਕਿਆ ਅਰੁ ਚੁੰੜਿਆ। ” (ਦਸਮ ਦੁਆਰ) 

- ਸਿਰੀ ਕਬ, ੩, ੨:੧ (92) 
“ਆਖਾਰ ਮੰਡਲੀ ਧਰਣਿ ਸਬਾਈ ਊਪਰਿ ਗਗਨੁ ਚੰਦੋਆ। ” 

- ਰਾਮ ੫, ੭! ੨੧੯੧ (884) 
(1) ਦਸਮ ਦੁਆਰ ਵੇਖੋ “ਗਗਨ? 
(2)ਚੇਤਨਾ ਸੱਤਾ, ਵਿਆਪਕ ਹਰੀ 


“ਆਕਾਸਿ ਗਗਨੁ ਪਾਤਾਲਿ ਗਗਨੁ ਹੈ ਚਹੁ ਦਿਸਿ ਗਗਨੁ ਰਹਾਇਲੇ। ”” 
- ਗੋਂਡ ਕਬ, ੩, ੧:੧ (870) 
““ਗਗਨੁ ਅਗੰਮੁ ਅਨਾਥੁ ਅਜੋਨੀ। ” (ਅਕਾਲ ਪੁਰਖ, ਪ੍ਰਭੂ) 
- ਰਾਮ ੧, ਦਓ, ੨੦੫ (932) 


“ਅਮਰ ਜਾਨਿ ਸੰਚੀ ਇਹ ਕਾਇਆ ਇਹ ਮਿਥਿਆ ਕਾਚੀ ਗਗਰੀ। ? 
- ਬਿਲਾ ਕਬ, ੬, ੧:੧ (856) 


- ਗਉਂ ਕਬ, ੬੦, ੩:੨ (337) 
ਗੁਰਮੁਖੀ ਲਿਪੀ ਦਾ ਅੱਠਵਾ ਅੱਖਰ “ਗ? 
“ਗਗਾ ਗੋਬਿਦ ਗੁਣ ਰਵਹੁ ਸਾਸਿ ਸਾਸਿ ਜਪਿ ਨੀਤ। ” 

- ਗਉ ੫. ਬਾਅ ੧੯੧ (254) 
(1) ਖਬੀ ਸੁਰ, ਦਿੜਾ 
“ਉਲਟੀ ਗੰਗਾ ਜਮੁਨ ਮਿਲਾਵਉ। ” 





1372 


- ਗਉ ਕਬ, ੧੮, ੩:੧ (327) 
(2) ਇਕ ਦਰਿਆ ਜਿਸ ਨੰ ਪਵਿੱਤਰ ਮੰਨਿਆ ਜਾਦਾ ਹੈ। 
“ਤਿਨ ਨਿੰਦਹਿ ਜਿਹ ਗੰਗਾ ਆਨੀ। ? 
- ਗਉਂ ਕਬ, ੪੪, ੨:੨ (332) 
ਗੰਗਾਜਲੂ ---- ਗੰਗਾ ਨਦੀ ਦਾ ਜਲ, ਪਵਿੱਤਰ ਪਾਣੀ 
“ਗੰਗਾਜਲੁ ਗੁਰ ਗੋਬਿੰਦ ਨਾਮ। ” 
- ਭੈਰ ੫, ੮, ੧":੧ (1137) 
ਗੰਗਾਤਾ ---- ਗੰਗਾ ਦੇ ਯਾਤਰੀਆਂ ਦੀ ਟੋਲੀ 
“ਮੁੰਡਿ ਮੁੰਡਾਇਐ ਜੇ ਗੁਰੁ ਪਾਈਐ ਹਮ ਗੁਰੁ ਕੀਨੀ ਗੰਗਾਤਾ। ? 
੍‌ - ਗਉ ੧, ੧੫, ੨:੧ (155) 


“ਸੋਈ ਨਾਮੁ ਸਿਮਰਿ ਗੰਗੇਵ ਪਿਤਾਮਹ ਚਰਣ ਚਿਤ ਅੰਮ੍ਰਿਤ ਰਸਿਆ। ”? 
- ਸਵ ੩, ੪:੨ (1393) 
“ਗਗੇ” ਅੱਖਰ ਦੁਆਰਾ 
“ਗਗੈ ਗੋਇ ਗਾਇ ਜਿਨਿ ਛੋਡੀ ਗਲੀ ਗੋਬਿਦੁ ਗਰਬਿ ਭਇਆ। ” 
- ਆਸਾਂ ੧, ਪਟੀ ੭:੧ (432) 


- ਸਾਰ ੪, ਵਾਰ ੧੫ਸ, ੧, ੨੨ (1243) 


ਗਚਗੀਰੀਆ _- ਚੂਨੇ ਦੀ ਪਕੜ ਵਾਲੀਆਂ ਉਸਾਰੀਆਂ/ਇਮਾਰਤਾਂ 
“ਗੜ ਮੰਦਰ ਗਚਗੀਰੀਆ ਕਿਛੁ ਸਾਥਿ ਨ ਜਾਈ। ”” 
- ਸਾਰ ੪, ਵਾਰ ੨੩:੨ (1246) 


- ਬਸੰ ੧, ੯, ੧":੨ (1171) 


“ਗਛੇਣ ਨੈਣ ਭਾਰੇਣ ਨਾਨਕ ਬਿਨਾ ਸਾਧੂ ਨ ਸਿਧ੍ਤੇ। ” 


- ਗਾਥਾ ੫, ੨੨ (1360) 


(1) (ਸੰ. ਗਜ਼)/ਹਾਥੀ 
“ਕਈ ਜਨਮ ਗਜ ਮੀਨ ਕੁਰੰਗਾ। ”” 

- ਗਉਂ ੫, ੭੨, ੧੨ (176) 
(2) ਕਪੜੇ ਅਥਵਾ ਰਸੀ ਆਦਿ ਨੰ ਮਿੰਣਨ ਦੀ ਇਕ ਇਕਾਈ, ਗਜ 36 ਇੰਚਾਂ ਦਾ 
ਹੁੰਦਾ ਹੈ 
“ਗਜ ਨਵ ਗਜ ਦਸ, ਗਜ ਇਕੀਸ ਪੁਰੀਆ ਏਕ ਤਨਾਈ। ”” 

- ਗਉ ਕਬ, ੫੪, ੧:੧ (335) 
“ਗਜ ਸਾਢੇ ਤੈ ਤੈ ਧੋਤੀਆਂ ਤਿਹਰੇ ਪਾਇਨਿ ਤਗ। ”” 





1373 


- ਆਸਾ ਕਬ, ੨, ੧੧ (475) 
(3) ਗਣੇਸ਼ ਜਿਸ ਨੇ ਮਗਹਰ ਵਸਾਇਆ 
“ਕਹੁ ਗੁਰ ਗਜ ਸਿਵ ਸਭੁ ਕੋ ਜਾਨੈ। ? 

- ਗਉ ਕਬ, ੧੫, ੫:੧ (326) 


ਗਜਇੰਦ਼ ---- ਗਜਰਾਜ, ਹਾਥੀਆਂ ਦਾ ਰਾਜਾ 
“ਗਜਇੰਦੁ ਧਿਆਇਓ ਹਰਿ ਕੀਓ ਮੋਖ। ” 

- ਬਸੰ ੫, ਅਸ ੧, ੨:੨ (1193) 
ਮੇਘ ਰਾਗ ਦੇ ਅੱਠ ਪੁੱਤਰਾਂ ਵਿਚੋਂ ਇਕ, ਬਾਕੀ ਸੱਤ ਹਨ: ਬੈਰਾਧਰ, ਕੇਦਾਰਾ, 
ਜਬਲੀਧਰ ਨਟ, ਜਲਧਾਰਾ, ਸੰਕਰ ਤੇ ਸਿਆਮਾ। 

“'ਬੈਰਾਧਰ ਗਜਧਰ ਕੇਦਾਰਾ। ” 
- ਰਾਗ ੧੫੫ (1430) 


ਗਜਪਤਿ ---- ਗਜਰਾਜ, ਸ਼੍ਰੋਮਣੀ ਹਾਥੀ 
“ਏਕ ਨਿਮਖ ਮਨ ਮਾਹਿ ਅਰਾਧਿਓ ਗਜਪਤਿ ਪਾਰਿ ਉਤਾਰੇ । ” 


- ਮਾਰੂ ੫, ੨, ੨:੨ (999) 


“ਨਾਹਿਨ ਗੁਨੁ ਨਾਹਿਨ ਕਛੁ ਬਿਦਿਆ ਧਰਮੁ ਕਉਨੁ ਗਜਿ ਕੀਨਾ । ” 
= ਰਾਮ ੯, ੧, ੩੯੧ (902) 


“ਕਰੈ ਗਜਿੰਦੂ ਸੁੰਡ ਕੀ ਚੋਟ। ” 


- ਭੈਰ ਨਾਮ, ੧੦, ੮:੧ (1165) 


ਗਜਿਪਤਿ --- ਹਾਥੀਆਂ ਦਾ ਮਾਲਕ, ਇੰਦਰ 
“ਅਸਪਤਿ ਗਜਪਤਿ ਨਰਹ ਨਰਿੰਦ । ” 
- ਤਿਲੰ ਨਾਮ, ੩, ੪:੧ (727) 


ਗਜ਼ਾ ਨਾਲ 


“ਗਜੀ ਨ ਮਿਨੀਐ ਤੋਲਿ ਨ ਤੁਲੀਐ ਪਾਚਨੁ ਸੇਰ ਅਢਾਈ। ” 
- ਗਉ ਕਬ, ੫੪, ੨:੧ (335) 


“ਮਨੁ ਮੇਰੋ ਗਜੁ ਜਿਹਬਾ ਮੇਰੀ ਕਾਤੀ। ” 
- ਆਸਾ ਨਾਮ, ੩. ੧੧ (485) 
ਪਚਾਕਾ, ਪੀਣ ਲੱਗਿਆ ਕੰਨ ਵਿਚੋ” ਉਪਜੀ ਧੁਨੀ 
“ਹਰਿ ਹਰਿ ਕਥਾ ਬਨੀ ਅਤਿ ਮੀਠੀ ਜਿਊ ਗੂੰਗਾ ਗਟਕ ਸਮ੍ਾਰੇ। ” 
- ਨਟ ੪, ਅਸ ੧, ੪੧੨ (980) 
“ਰਾਮ ਰਾਮ ਰਾਮ ਰੰਗਿ ਰਾਤੇ ਰਸ ਰਸਿਕ ਗਟਕ ਨਿਤ ਪੀਜੈ। ? (ਗਟਗਟ ਕਰਕੇ) 
- ਕਲਿ ੪, ਅਸ ੧, ਅਸ ੧, ੫:੨ (1323) 


ਗਟਕਾਰੇ ---- ਸੁਆਦ ਲਾ/ਚਟਕਾਰੇ ਮਾਰ ਕੇ ਖਾਣਾ 





1374 


“ਮਿਲਿ ਸਤਸੰਗਤਿ ਪਰਮਪਦੁ ਪਾਇਆ ਕਢਿ ਮਾਖਨ ਕੇ ਗਟਕਾਰੇ ? 
- ਨਟ ੪, ਅਸ ੫, ੨੨ (983) 


- ਆਸਾ ਕਬ, ੨, ੧੭੨ (476) 


“ਗੁਰਿ ਤੁਠੈ ਮਨੁ ਪਰਬੋਧਿਆ ਹਰਿ ਪੀਆ ਰਸੁ ਗਟਕੇ। ? 
- ਸੂਹੀ 8, ੧, ੧੨ (731) 


“ਮਨਿ ਹਰਿ ਹਰਿ ਵਸਿਆ ਗੁਰਮਤਿ ਹਰਿ ਰਸਿਆ ਹਰਿ ਹਰਿ ਰਸ ਗਟਾਕ ਪੀਆਉ 
ਜੀਉ।”” 

- ਆਸਾ ੪, ਛੰਤ ੧੩, ੧:੫ (447) 
(2) ਗੱਫੇ 
“ਅੱਧੇ ਖਾਵਹਿ ਬਿਸੂ ਕੇ ਗਟਾਕ। ” 

- ਸਾਰ ੫, ੧੦੫, ੧2੧ (1224) 


ਗੰਢ, ਗੰਢੜੀ 
“ਗੁਣਾ ਗਵਾਈ ਗੰਠੜੀ ਅਵਗਣ ਚਲੇ ਬੰਨਿ। ? 


- ਸਿਰੀ ੧, ੨੪, ੪੯੨ (23) 
ਹੋਰ ਰੂਪ: 
ਗੰਠੜੀਐ - 
“ਜੇ ਗੁਣ ਹੋਵਹਿ ਗੰਠੜੀਐ ਮੇਲੇਗਾ ਸੋਈ। ”” 

- ਸੂਹੀ ੧, ੪, ੨੨ (729) 


“ਲੋਗੁ ਗਠਾਂਵੈ ਪਨਹੀ। ”” 

- ਸੋਰ ਰਵਿ, ੭, ੧੨ (659) 
(1) ਤੂੰਬੇ, ਹਿੱਸੇ 
“ਬਿਰਹ ਵਿਛੋੜਾ ਧਣੀ ਸਿਉ ਨਾਨਕ ਸਹਸੈ ਗੰਠਿ। ? 

- ਗਉ ੫. ਵਾਰ ੭”ਸ, ੫, ੧:੨ (319) 

(2) ਗੰਢ ਕੇ, ਮੁਰੰਮਤ ਕਰਕੇ 
“ਲੋਗੁ ਗੰਠਿ ਗੰਠਿ ਖਰਾ ਬਿਗੂਚਾ। ” 

- ਸੋਰ ਰਵਿ, ੭, ੨੧ (659) 
(3) ਗੰਢ 
“ਘੁੰਡੀ ਬਿਨੁ ਕਿਆ ਗੰਠਿ ਚੜ੍ਹਾਈਐ। ” 

- ਗੋਂਡ ਕਬ, ੯, ੨:੩ (872) 
“ਟੂਟੈ ਗੰਠਿ ਪੜੈ ਵੀਚਾਰਿ। ” (ਗੰਢ ਭਾਵ ਸਬੰਧ - ਸਬੰਧ ਟੁੱਟ ਜਾਣ ਤੇ ਵਿਚਾਰ 
ਦੁਆਰਾ ਫਿਰ ਜੁੜ ਸਕਦਾ ਹੈ) 





1375 


- ਰਾਮ ੧, ਓਅੰ ੨੮੫ (933) 
ਹੋਰ ਰੂਪ: 
ਗੰਠੀ - 
“ਤੂੰ ਗੰਠੀ ਮੇਰੁ ਸਿਰਿ ਤੂੰਹੈ। ” 
- ਮਾਝ ੫, ੨੮, ੨੧੨ (102) 
(4) ਗੰਢੜੀ 
““ਖ਼ੂਲੀ ਗੰਠਿ ਉਠੋ ਲਿਖਿਆ ਆਇਆ ਰਾਮ। ” 
- ਤੁਖਾ ੧, ਛੰਤ ੨, ੫:੧ (1110) 
-<੨- ਗੰਢਾਂ ਵਿਚ ਭਾਵ ਪਲੇ ਬੰਨ੍ਹੀ ਹੋਈ 
“ਇਤਨਕੁ ਖਟੀਆ ਗਠੀਆ ਮਟੀਆ ਸੰਗਿ ਨ ਕਛੁ ਲੈ ਜਾਇ। ”” 
- ਕੇਦਾ ਕਬ, ੬, ੧":੨ (1124) 
(1) ਗਡੇ/ਦਬੇ ਗਏ 
“ਜਾਇ ਸੁਤੇ ਜੀਰਾਣ ਮਹਿ ਥੀਏ ਅਤੀਮਾ ਗਡ। ” 
- ਸਲੋ ਫਰ, ੪੫:੨ (1380) 
(2) ਜੋੜ ਕੇ, ਗੰਡਕੇ 
“ਜਿਸ ਨੋ ਤੂੰ ਆਪਿ ਮਿਲਾਇਦਾ ਸੋ ਸਤਿਗੁਰੁ ਸੇਵੇ ਮਨੁ ਗਡ ਗਡੇ। ” 
- ਗਉਂ ੪, ਵਾਰ ੩੩:੩ (317) 
(1) ਰਲਦਾ, ਜੁੜਦਾ 
“ਵਿਚਿ ਸਚੇ ਕੂੜੁ ਨ ਗਡਈ ਮਨਿ ਵੇਖਹੁ ਕੋ ਨਿਰਜਾਸਿ। ” 
- ਗਉਂ ੪, ਵਾਰ ੨੬:੪ (314) 
(2) ਚੁਭਦਾ, ਪੁੜਦਾ 
“ਕੰਡਾ ਪਾਇ ਨ ਗਡਈ ਮੂਲੇ ਜਿਸੁ ਸਤਿਗੁਰੁ ਰਾਖਣਹਾਰਾ ਹੇ । ” 
- ਮਾਰੂ ੧, ਸੋਲਾ ੯, ੧੧:੩ (1029) 


< 


“ਅਅਹੰਬੁਧਿ ਮੋਹ ਮਨ ਬਾਸਨ ਦੇ ਕਰਿ ਗਡਹਾ ਗਾਡੀ। ? 
- ਧਨਾ ੫, ੩, ੧੨ (671) 


ਹੋਰ ਰੂਪ: 
ਗਡਹੈ - 
“ਏਕੈ ਸੁਮੁ ਕਰਿ ਗਾਡੀ ਗਡਹੈ। ” (ਟੋਏ ਵਿਚ) 


- ਮਾਰੂ ੫, ੧੮, ੨:੧ (1004) 


ਗਡਲੀਆ --- ਗਡਿਆ ਜਾਵੇਂਗਾ 
“ਹਰਿ ਭਗਤਿ ਬਿਨਾ ਲੇ ਧਰਨਿ ਗਡਲੀਆ। ” 
- ਆਸਾ ੫, ੫੫, ੨੨ (385) 


< 


ਗੜਵਾ, ਲੋਟਾ 
““ਦੂਧੁ ਕਟੋਰੈ ਗਡਵੈ ਪਾਨੀ। ” 
- ਭੈਰ ਨਾਮ, ੩, ੧:੧ (1163) 





1376 


“ਬਸਤੁ ਮਾਹਿ ਲੇ ਬਸਤੁ ਗਡਾਈ। ” 
- ਗਉ ੫. ਸੁਖ ੧੭, ੨:੭ (285) 


““ਮਨਮੁਖੁ ਸਚਿ ਨ ਭੀਜਈ ਕੂੜੁ ਕੂੜਿ ਗਡਾਵੈ। ” 
- ਆਸਾ ੧, ਅਸ ੧੫, ੪:੨ (419) 
(1) ਗਡ ਕੇ, ਸਥਿਤ ਕਰਕੇ, ਦਿੜ੍ਹ ਕਰਕੇ ਧਸਾਕੇ 
“ਘਰੁ ਬੰਧਹੁ ਸਚੁ ਧਰਮ ਕਾ ਗਡਿ ਥੰਮੁ ਅਹਲੈ। ” 
- ਗਉਂ ੫. ਵਾਰ ੮:੩ (320) 
“ਸੋ ਨਿਵਾਹੂ ਗਡਿ ਜੋ ਚਲਾਊ ਨ ਥੀਐ। ” 
- ਮਾਰੂ ੫, ਵਾਰ ੧੪ਸ, ੫, ੧:੧ (1099) 
ਹੋਰ ਰੂਪ: 
ਗਡਿਓ - 
“ਭੈ ਨਿਰਭਉ ਹਰਿ ਅਟਲੁ ਮਨਿ ਸਬਦਿ ਗੁਰ ਨੇਜਾ ਗਡਿਓ। ” 
- ਸਵ ੩, ੨੧:੩ (1396) 
(2) ਦਬਨਾ 
“ਕੋ ਜਾਰੇ ਕੋ ਗਡਿ ਲੇ ਮਾਟੀ। ? 
- ਗਉ ਕਬ, ੩੨, ੨:੨ (329) 
ਗਡਿਆ ---- ਰਲਿਆ, ਮਿਲਿਆ 
“ਪਾਪੀ ਸਿਉ ਤਨੁ ਗਡਿਆ ਥੁਕਾ ਪਈਆ ਤਿਤੁ । ”” 
- ਆਸਾ ੧, ਵਾਰ ੧੯ਸ, ੧, ੧:੭ (473) 


“ਦਰਬੁ ਸੰਚਿ ਸੰਚਿ ਰਾਜੇ ਮੂਏ ਗਡਿਲੇ ਕੰਚਨ ਭਾਰੀ । ” 
- ਸੋਰ ਕਬ, ੧, ੩:੨ (654) 


ਗਡੇ, ਰੇਹੜੇ 
“ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ। ”” 
- ਆਸਾ ੧, ਵਾਰ ੯ਸ, ੧, ੧:੧ (467) 
ਗਡੀਅਹਿ --- ਗਡੇ ਜਾਂ ਸਕਣ ਭਾਵ ਪੂਰੇ ਜਾ ਸਕਣ 
“ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ। ” 
- ਆਸਾ ੧, ਵਾਰ ੯ਸ, ੧, ੧:੨ (467) 
ਗਡੀਆ ---- ਗਡੀ, ਬਹਿਲੀ 
“ਪੰਚ ਬੈਲ ਗਡੀਆ ਦੇਹ ਧਾਰੀ। ”” 
- ਰਾਮ ੫, ੧੧, ੨:੧ (879) 


“ਇਹੁ ਤਨੁ ਲਹਰੀ ਗਡੁ ਥਿਆ ਸਚੇ ਤੇਰੀ ਆਸ। ? 





1377 


- ਸਲੋ ਫਰ, ੧੨੫:੨ (1384) 


“ਜਿਸ ਨੋ ਤੂੰ ਆਪਿ ਮਿਲਾਇਦਾ ਸੋ ਸਤਿਗੁਰੁ ਸੇਵੇ ਮਨੁ ਗਡ ਗਡੇ। ” 

- ਗਉ ੪, ਵਾਰ ੩੩:੩ (317) 
ਕਿਲਾ, ਦੁਰਗ 
“ਸਾਧਸੰਗਤਿ ਅਰੁ ਗੁਰ ਕੀ ਕ੍ਰਿਪਾ ਤੇ ਪਕਰਿਓ ਗਢ ਕੋ ਰਾਜਾ। ”” 

- ਭੈਰ ਕਬ, ੧੭, ੫:੨ (1162) 


“ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ। ?? 
- ਗਉਂ ੫. ਸੁਖ ੫, ੭:੨ (269) 


“ਸੁਣਿ ਸੁਣਿ ਗੰਡਣ ਗੰਢੀਐ ਲਿਖਿ ਪੜਿ ਬੁਝਹਿ ਭਾਰੁ। ? 

- ਸਿਰੀ ੧, ੧੭, ੨:੧ (20) 
ਘੜਦਿਆਂ 
“ਸੋਨਾ ਗਢਤੇ ਹਿੰਰੈ ਸੁਨਾਰਾ। ”” 

- ਗੋਂਡ ਕਬ, ੨, ੨੧੨ (873) 


“ਗੁਰਿ ਪੂਰੈ ਲੈ ਤੂਟਾ ਗੰਢਾ। ” 


- ਮਾਰੂ ੫, ਸੋਲਾ ੩, ੧੩:੨ (1074) 


“ਪਾਖਾਨ ਗਢਿ ਕੈ ਮੂਰਤਿ ਕੀਨੀ ਦੇ ਕੈ ਛਾਤੀ ਪਾਉ। ” 
- ਆਸਾ ਕਬ, ੧੪, ੩੧ (479) 


“ਛੀਜੈ ਦੇਹ ਖੁਲੈ ਇਕ ਗੰਢਿ। ”” 
- ਰਾਮ ੧, ਓਅੰ ੨੪:੧ (932) 
(2) ਜੋੜ ਦੇ, ਮਿਲਾ ਦੇਵੇ ਇਕਠਾ ਕਰ ਦੇਵੇ 
“ਚੰਦ ਸੁਰਜ ਕੀ ਪਾਏ ਗੰਢਿ ।”? 
੍‌੍ - ਰਾਮ ੩, ਵਾਰ ੧੨ਸ, ੧, ੪:੩ (932) 
(3) ਗਠ ਜੋੜ 
“ਜੇ ਜਾਣਾ ਲੜ ਛਿਜਣਾ ਪੀਡੀ ਪਾਈ ਗੰਢਿ।” 
- ਸਲੋ ਫਰ, ੫:੧ (1378) 
ਹੋਰ ਰੂਪ: 
ਗੰਢੀ - 
“ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ । ” 
- ਆਸਾ ੧, ਵਾਰ ੧੫, ੧, ੧:੧ (471) 





1378 


“ਸੁਣਿ ਸੁਣਿ ਗੰਢਣੁ ਗੰਢੀਐ ਲਿਖਿ ਪੜਿ ਬੁਝਹਿ ਭਾਰੁ । ? 
- ਸਿਰੀ ੧, ੧੭, ੨:੧ (20) 


- ਭੈਰ ਕਬ, ੨, ੩੯੧ (1158) 


- ਮਾਝ ੧, ਵਾਰ ੧੨ਸ, ੧, ੨:੪ (143) 
“ਸਾਚੇ ਨਾਲਿ ਤੇਰਾ ਗੰਢੁ ਲਾਗੈ ਗੁਰਮੁਖਿ ਸਦਾ ਸਮਾਲੇ। ” (ਮੇਲ ਹੋਵੇ) 
- ਆਸਾ ੩, ਛੰਤ ੭, ੩:੫ (440) 
“ਜਿਚਰੁ ਪੈਨਨਿ ਖਾਵਨੇ ਤਿਚਰੁ ਰਖਨਿ ਗੰਢੁ । (ਸਬੰਧ) 
- ਰਾਮ ੫. ਵਾਰ ੫ਸ, ੫, ੨:੩ (959) 
ਜੋੜਦਿਆਂ 
“ਗੰਢੇਦਿਆਂ ਛਿਅ ਮਾਹ ਤੁੜੰਦਿਆ ਹਿਕੁ ਖਿਨੋ । ”” 
- ਆਸਾ ਫਰ, ੨, ੭:੨ (488) 


“ਹੋਇ ਪੁਰਾਣਾ ਕਪੜੁ ਪਾਟੈ ਸੂਈ ਧਾਗਾ ਗੰਢੈ । ”” 


- ਰਾਮ ੩, ਵਾਰ ੧੯ਸ, ੧, ੧:੫ (955) 


“ਸੁਰ ਸਿਧ ਗਣ ਗੰਧਰਬ ਮੁਨਿ ਜਨ ਸੇਖ ਪੀਰ ਸਲਾਰ। ”” 
- ਸਿਰੀ ੧, ਅਸ ੧੭, ੩੯੧ (64) 

““ਨਾਰਦੁ ਧੂ ਪ੍ਰਹਲਾਦੁ ਸੁਦਾਮਾ ਪੁਬ ਭਗਤ ਹਰਿ ਕੇ ਜੁ ਗਣੰ। ” 

- ਸਵ ੪, ਬਲ ੩੧ (1405) 
ਮੈਂ ਗਿਣਾ 
“ਗਣਤੀ ਗਣਉ ਨ ਗਣਿ ਸਕਉ ਊਠਿ ਸਿਧਾਰੇ ਕੇਤ। ”” 

- ਗਉਂ ੫, ਬਾਅ ੨੬੨ (255) 
ਗਿਣੀ 


“ਅਪਨੇ ਭਗਤ ਕੀ ਗਣਤ ਨ ਗਣਈ ਰਾਖੈ ਬਾਲ ਗੁਪਾਲਾ। ”” 
- ਸੋਰ ੫, ੮੫, ੧੧੨ (629) 


- ਰਾਮ ੧, ਅਸ ੪, ੧:੧ (904) 





1379 


“ਕੇਤਿਆ ਗਣਤ ਨਹੀ ਵੀਚਾਰੁ । (ਗਿਣਤੀ ਦਾ ਅੰਦਾਜਾ ਨਹੀਂ) 
- ਜਪੁ ੧, ੨੫੪ (5) 
“ਦੂਖਾ ਸਜਾਈ ਗਣਤ ਨਾਹੀ ਕੀਆ ਅਪਣਾ ਪਾਇਓ। ” 
- ਆਸਾ ੫, ਛੰਤ ੧੧, ੩:੪ (460) 
ਹੋਰ ਰੂਪ: 
ਗਣਤੀ - 
ਰੇ ਗਣਉ ਨ ਗਣਿ ਸਕਉ ਊਠਿ ਸਿਧਾਰੇ ਕੇਤ। ”” 
- ਗਉਂ ੫, ਬਾਅ ੨੬੨ (255) 
(2) ਗਿਣਤੀ ਮਿਣਤੀ, ਲੇਖਾ ਜੋਖਾ 
“ਮਿਟਿ ਗਈ ਗਣਤ ਬਿਨਾਸਿਉ ਸੰਸਾ। ” (ਗਿਣਤੀ ਮਿਣਤੀ, ਲੇਖਾ ਜੋਖਾ) 
- ਆਸਾ ੫, ੮੦. ੧":੧ (390) 
ਹੋਰ ਰੂਪ: 
ਗਣਤੀ - 
“ਗਣਤੀ ਗਣੀ ਨ ਛੂਟੈ ਕਤਹੂ ਕਾਚੀ ਦੇਹ ਇਆਣੀ। ”” 
- ਸੂਹੀ ੫, ੫੩, ੨:੧ (748) 
(3) ਲੇਖਾ 
“ਸਤਿਗੁਰ ਸੇਤੀ ਗਣਤ ਜਿ ਰਖੈ ਹਲਤੁ ਪਲਤੁ ਸਭੁ ਤਿਸ ਕਾ ਗਇਆ। ” (ਵੈਰ 
ਵਿਰੋਧ ਦਾ ਲੇਖਾ) 
- ਗਉਂ ੪, ਵਾਰ ੧੩ਸ, ੪, ੨:੧ (307) 


“ਗੁਰਮੁਖਿ ਸਗਲੀ ਗਣਤ ਮਿਟਾਵੈ । ” 


- ਰਾਮ ੧, ਸਿਗੋ ੩੭੪ (942) 
“ਗਣਤ ਸਰੀਰਿ ਪੀਰ ਹੈ ਹਰਿ ਬਿਨੁ ਗੁਰ ਸਬਦੀ ਹਰਿ ਪਾਂਈ। ” (ਹਿਸਾਬ, ਗਿਣ, 
ਚਿੰਤਾ, ਫਿਕਰ) 
- ਸਾਰ ੧, ਅਸ ੧, ੨:੧ (1232) 
(1) ਗਿਣਤੀਆਂ ਮਿਣਤੀਆਂ ਕਰਨ ਵਾਲੇ 
“ਹਉਮੈ ਸਭਾ ਗਣਤ ਹੈ ਗਣਤੈ ਨਉ ਸੁਖੁ ਨਾਹਿ। ? 
- ਸਿਰੀ ੩, ੫੭, ੩੯੧ (36) 
(2) ਗਿਣਤੀਆਂ, ਨਾਲ 
“ਤੂੰ ਗਣਤੈ ਕਿਨੈ ਨ ਪਾਇਓ ਸਚੇ ਅਲਖ ਅਪਾਰਾ। ” 
- ਮਾਝ ੧, ਵਾਰ ੬:੨ (140) 
(3) ਗਿਣਤੀ ਵਿਚ ਭਾਵ ਹੋਂਦ ਵਿਚ 
“ਤੁ ਕਰਤਾ ਆਪਿ ਅਗਣਤੁ ਹੈ ਸਭੁ ਜਗੁ ਵਿਚਿ ਗਣਤੈ । ”” 
੍‌੍ - ਗਉ ੩, ਵਾਰ ੨੪੪੨ (314) 
(4) ਗਿਣਤੀ ਵਿਚ 
“ਸਤਿਗੁਰ ਕੀ ਗਣਤੈ ਘੁਸੀਐ ਦੁਖੇ ਦੁਖਿ ਵਿਹਾਇ। ? (ਗਿਣਤੀ ਵਿਚ ਨਾ ਆਈਐ) 
- ਗਉ ੪, ਵਾਰ ੨੬ਸ, ੩, ੧:੪ (314) 


“ਜਿਨਿ ਪਾਇਆ ਪੁਭੁ ਅਪਣਾ ਆਏ ਤਿਸਹਿ ਗਣਾ। ” 





1380 


- ਮਾਝ ੫, ਬਾਰਾ ੨:੩ (133) 
“ਸੋ ਪੁਭੁ ਚਿਤਿ ਨ ਆਵਈ ਕਿਤੜਾ ਦੁਖੁ ਗਣਾ। ” (ਗਿਣਾ, ਦਸਾਂ) 
- ਮਾਝ ੫. ਬਾਰਾ ੨੬ (133) 
ਗਣਾਇ ---- ਗਿਣਵਾ ਕੇ ਅਥਵਾ ਗਿਣ ਕੇ 
“ਮੂਰਖ ਗਣਤ ਗਣਾਇ ਝਗੜਾ ਪਾਇਆ। ”” 
- ਮਾਝ ੧, ਵਾਰ ੪:੬ (139) 
“ਬਾਬਾ ਲਗਨੁ ਗਣਾਇ ਹੰਭੀ ਵੰਵਾ ਸਾਹੁਰੈ ਬਲਿਰਾਮ ਜੀਉ। ” (ਕਢਵਾ) 
- ਸੂਹੀ ੧, ਛੰਤ ੧, ੩:੧ (763) 
ਗਣਾਇਦਾ --- ਗਿਣਵਾਂਦਾ ਭਾਵ ਜਤਾਂਦਾ ਹੈ 
“ਨਾਨਕ ਜੇ ਕੋ ਆਪੁ ਗਣਾਇਦਾ ਸੋ ਮੂਰਖੁ ਗਾਵਾਰੁ । ” 
- ਗੂਜ ੩, ਵਾਰ ੨੦ਸ, ੩, ੧:੩ (516) 
“ਨਾ ਤਦਿ ਗਿਆਨੁ ਧਿਆਨੁ ਕੁਲ ਓਪਤਿ ਨਾ ਕੋ ਗਣਤ ਗਣਾਇਦਾ। ”” (ਗਿਣਤੀਆਂ 
ਕਰਵਾਉਂਦਾ ਹੈ) 
- ਮਾਰੂ ੧, ਸੋਲਾ ੧੫, ੯:੩ (1035) 
ਹੋਰ ਰੂਪ: 
ਗਣਾਇਦੇ - 
“ਜਿ ਬਿਨੁ ਸਤਿਗੁਰੁ ਸੇਵੇ ਆਪੁ ਗਣਾਇਦੇ ਤਿਨ ਅੰਦਰਿ ਕੂੜੁ ਫਿਟੁ ਫਿਟੁ ਮੁਹ 
ਫਿਕੇ। ? 
- ਗਉਂ ੪, ਵਾਰ ੮:੪ (304) 
ਗਣਾਈਐ --- ਗਿਣਵਾਈਐ ਅਥਵਾ ਗਿਣੀਏ 
“ਹੁਕਮੇ ਗਣਤ ਗਣਾਈਐ ਪਿਆਰੇ ਹੁਕਮੇ ਹਉਮੈ ਦੋਇ। ” 
- ਸੋਰ ੧, ਅਸ ੩, ੬:੧ (636) 
ਗਿਣਵਾਉਂਦਾ ਹੈ, ਜਤਾਉਂਦਾ ਹੈ 
“ਕਿਉ ਮਾਰਗੁ ਪਾਏ ਬਿਨੁ ਸਤਿਗੁਰ ਭਾਏ ਮਨਮੁਖਿ ਆਪੁ ਗਣਾਏ। ” (ਆਪਣੀ 


- ਗਉ ੩. ਛੰਤ ੫, ੪:੩ (247) 


- ਸਿਰੀ ੧, ਅਸ ੨, ੧੨ (54) 


“ਮਨਮੁਖਿ ਗਣਤ ਗਣਾਵਣੀ ਕਰਤਾ ਕਰੇ ਸੁ ਹੋਇ। ” 
- ਸਿਰੀ ੧, ਅਸ ੧੧, ੬:੧ (60) 


“ਗਣਤ ਗਣਾਵੈ ਅਖਰੀ ਅਗਣਤੁ ਸਾਚਾ ਸੋਇ। ” 


- ਰਾਮ ੧, ਓਅੰ ੩੨੫ (934) 





1381 


ਗਿਣ, ਕਰ 
“£ਗਣਤੀ ਗਣਉ ਨ ਗਣਿ ਸਕਉ ਉਠਿ ਸਿਧਾਰੇ ਕੇਤ। ”” 
੍‌੍ - ਗਉ ੫, ਬਾਅ ੨੬:੨ (255) 
“ਆਸ ਅਪਾਰ ਦਿਨਸ ਗਣਿ ਰਾਖੇ ਗੁਸਤ ਜਾਤ ਬਲੂ ਜਰਣੀ। ” (ਗਿਣਕੇ) 
- ਸਾਰ ੫, ੭੭, ੧੨ (1219) 


ਗਣਿਆ ---- (1) ਜਾਣਿਆ, ਸਮਝਿਆ, ਮੰਨਿਆ 
“ਮਨ ਇਛ ਪਾਈ ਪ੍ਰਭ ਧਿਆਈ ਸੰਜੋਗੁ ਸਾਹਾ ਸੁਭ ਗਣਿਆ। ”? 
- ਆਸਾਂ ੫, ਛੰਤ ੧੦, ੨੫ (459) 
(2) ਗਿਣਿਆ, ਕੀਤਾ 
“ਜਿਨ ਕੰਉ ਕ੍ਰਿਪਾ ਕਰੀ ਮੇਰੈ ਠਾਕੁਰਿ ਤਿਨ ਕਾ ਲੇਖਾ ਨ ਗਣਿਆ।” 
- ਵਡ ੫. ਛੰਤ ੨, ੧:੫ (577) 
“ਸਾਹਾ ਅਟਲੁ ਗਣਿਆ ਪੂਰਨ ਸੰਜੋਗੋ ਰਾਮ। ” (ਨਿਸਚਿਤ ਕੀਤਾ ਹੋਇਆ ਹੈ) 
- ਬਿਲਾ ੫, ਛੰਤ ੧, ੩:੧ (845) 
ਗਿਣਾਂ, ਕਹਾਂ 
“ਸੁਖਾ ਕੀ ਮਿਤਿ ਕਿਆ ਗਣੀ ਜਾ ਸਿਮਰੀ ਗੋਵਿੰਦੁ । ? 
- ਸਿਰੀ ੫, ੮੮, ੨:੧ (48) 
“ਤਿਨ ਕੀ ਸੋਭਾ ਕਿਆ ਗਣੀ ਜਿ ਸਾਹਿਬਿ ਮੇਲੜੀਆਹ। ” (ਕਹਾਂ, ਵਰਨਣ ਕਰਾਂ) 
- ਮਾਝ ੫, ਬਾਰਾ ੧੦੨ (135) 
“ਪਰਵਾਣੁ ਗਣੀ ਸੇਈ ਇਹ ਆਏ ਸਫਲ ਤਿਨਾ ਕੇ ਕਾਮਾ। ” (ਗਿਣੇ, ਸਮਝੇ ਜਾਂਦੇ 


- ਸੂਹੀ ੫, ੫੪, ੧੨੨ (748) 


“ਗਣਤ ਨ ਗਣੰ) ਹੁਕਮੁ ਪਛਾਣਾ ਬੋਲੀ ਭਾਇ ਸੁਭਾਈ। ” 
- ਪ੍ਰਭਾ ੧, ਅਸ ੪, ੫੨੧ (1344) 


ਗਣੀਆ - 
“ਹਮਰੀ ਗਣਤ ਨ ਗਣੀਆ ਕਾਈ ਅਪਣਾ ਬਿਰਦੁ ਪਛਾਣਿ। ” (ਗਿਣੀ) 
- ਸੋਰ ੫, ੪੪, ੧੧ (619) 
“ਬਹੁਤੁ ਵਡਿਆਈਆ ਸਾਹਿੰਬੈ ਨਹ ਜਾਹੀ ਗਣੀਆ। ? (ਗਿਣੀਆਂ) 
- ਬਿਲਾ ੪, ਵਾਰ ੧੨੩ (854) 
ਗਣੀਐ - 
“ਗਣਤ ਗਣੀਐ ਸਹਸਾ ਦੁਖੁ ਜੀਐ। ? (ਗਿਣਦਿਆਂ) 
- ਰਾਮ ੧, ਅਸ ੪, ੫:੧ (904) 
ਗਣੀਨੀ - 
“ਸਿਮਿ੍‌ਤਿ ਸਾਸਤ ਸਾਜਿਅਨੁ ਪਾਪ ਪੁੰਨ ਗਣਤ ਗਣੀਨੀ। ” 
- ਰਾਮ ੩, ਵਾਰ ੭:੩ (949) 
ਗਣੇ - 
“ਗੁਰੁ ਪੂਰਾ ਪੂਰੀ ਜਾ ਕੀ ਬਾਣੀ ਅਨਿਕ ਗੁਣਾ ਜਾ ਕੇ ਜਾਹਿ ਨ ਗਣੇ। ” (ਗਿਣੇ) 





1382 


- ਬਿਲਾ ੫, ੧੭, ੧੨ (805) 
ਗਣੇਇ - 
“ਹੁਕਮਿ ਰਹਾਏ ਆਪਣੈ ਮੂਰਖੁ ਆਪੁ ਗਣੇਇ। ” (ਗਿਣਦਾ/ਜਤਾਂਦਾ ਹੈ) 

- ਸਾਰ ੪, ਵਾਰ ੧੦ਸ, ੧, ੧:੫ (1241) 
ਗਣੇਸ਼, ਦੇਵਗਣ ਦਾ ਸੁਆਮੀ, ਮਨੁੱਖੀ ਸਰੀਰ ਤੇ ਹਾਥੀ ਦੇ ਸਿਰ ਵਾਲਾ ਦੇਵਤਾ, 
ਰੱਖਿਅਕ ਦੇਵਤਾ 
“ਸਿਲ ਪੂਜਸਿ ਚਕ੍ਰ ਗਣੇਸੰ। ” 

- ਪੁਭਾ ਬੇਣੀ, ੧, ੩:੧ (1351) 


ਗਿਣੇ, ਸਮਝੇ 
“ਧੰਨਿ ਜਨਮੁ ਤਾਹੀ ਕੋ ਗਣੈ । ” 


- ਗਉ ਕਬ, ੨੧:੩ (341) 


- ਸੋਰ ਕਬ, ੬, ੧":੨ (655) 


“ਗਰਬ ਗਤੰ ਸੁਖ ਆਤਮ ਧਿਆਨਾ। ” (ਮਿਟ ਗਿਆ) 
- ਗਉ ੧, ਅਸ ੧, ੭:੧ (221) 


“ਸਿਵ ਬਿਰੰਚਿ ਅਰੁ ਸਗਲ ਮੋਨਿ ਜਨ ਗਹਿ ਨ ਸਕਾਹਿ ਗਤਾ। ” 
- ਗੂਜ ੫, ੧੧, ੧੨ (498) 


“ਮੰਨੇ ਕੀ ਗਤਿ ਕਹੀ ਨ ਜਾਇ। ? 
- ਜਪੁ ੧, ੧੨:੧ (3) 
“ਨਾ ਜਾਨਾ ਕਿਆ ਗਤਿ ਰਾਮ ਹਮਾਰੀ। ” 
- ਗਉਂ ੪, ੩੯, ੧":੧ (163) 
“ਤਿਨ ਕੀ ਗਤਿ ਅਵਗਤਿ ਤੂੰਹੈ ਜਾਣਹਿ ਜਿਨਿ ਇਹ ਰਚਨ ਰਚਾਈ। ” 
- ਆਸਾ ੩, ਛੰਤ ੭, ੯:੪ (441) 
(2) ਛੁਟਕਾਰਾ ਗਤੀ ਪ੍ਰਾਪਤੀ, ਮੁਕਤੀ 
“ਗੁਰ ਕੈ ਸਬਦਿ ਮਨੁ ਜੀਤਿਆ ਗਤਿ ਮੁਕਤਿ ਘੰਰੈ ਮਹਿ ਪਾਇ। ” 
- ਸਿਰੀ ੩, ੩੫, ੨੯੧ (26) 
“ਗਤਿ ਅਵਿਗਤਿ ਕਛੁ ਨਦਰਿ ਨ ਆਇਆ। ” (ਮੁਕਤੀ) 
- ਸਿਰੀ ੫, ੯੬, ੪:੧ (51) 
“ਕਹੁ ਨਾਨਕ ਕਿਨਿ ਬਿਧਿ ਗਤਿ ਹੋਈ। ”! (ਛੁਟਕਾਰਾ) 
- ਮਾਝ ੧, ਵਾਰ ੧੬ਸ, ੧, ੧:੬ (145) 
“ਮੁਇਆ ਜੀਵਦਿਆ ਗਤਿ ਹੋਵੈ ਜਾਂ ਸਿਰਿ ਪਾਈਐ ਪਾਣੀ। ” 
- ਮਾਝ ੧, ਵਾਰ ੨੬ਸ, ੧, ੧:੧੭ (150) 





1383 


(ਮਹਾਨਕੋਸ਼ ਨੇ ਇਥੇ ਅਰਥ ਪਵਿੱਤਰ ਕੀਤੇ ਹਨ) 
ਹੋਰ ਰੂਪ: 


ਗਤੀ - 
“ਜੋ ਇਸੁ ਮਾਰੇ ਤਿਸੁ ਹੋਵੈ ਗਤੀ। ”” 


- ਗਉਂ ੫, ਅਸ ੫, ੩:੪ (238) 
(3) ਉਚੀ/ਗਿਆਨ ਵਾਲੀ ਅਵਸਥਾ 
“ਸਤਿਗੁਰੁ ਸੇਵਹਿ ਤਾ ਗਤਿ ਮਿਤਿ ਪਾਵਹਿ ਹਰਿ ਜੀਉ ਮੰਨਿ ਵਸਾਏ। ”? 
- ਸਿਰੀ ੩, ਅਸ ੨੨, ੫੨ (67) 
(4) ਰਸਤਾ, ਮਾਰਗ 
“ਜਾ ਨਾਉ ਚੇਤੈ ਤਾ ਗਤਿ ਪਾਏ ਜਾ ਸਤਿਗੁਰੁ ਮੇਲਿ ਮਿਲਾਏ । ”” 
- ਸਿਰੀ ੩, ਅਸ ੨੨, ੬:੩ (67) 
“ਸੋ ਸੇਵਕੁ ਪਰਮੇਸਰੁ ਕੀ ਗਤਿ ਜਾਨੈ । ” 
- ਗਉ ੫. ਸੁਖ ੧੮, ੩:੨ (287) 
(5) ਉਚੀ ਪਦਵੀ ਵਾਲਾ ਭਾਵ ਮੁਕਤੀ 
“ਜਿਤੁ ਮਿਲਿਐ ਪਰਮ ਗਤਿ ਪਾਈਐ। ” 
- ਸਿਰੀ ੧, ਅਸ ੨੮, ੪੨ (71) 
“ਗੁਰ ਪੂਰੈ ਉਪਦੇਸਿਆ ਜੀਵਨ ਗਤਿ ਭਾਤੇ ਰਾਮ ਰਾਜੇ। ” (ਜੀਵਨ ਪਦਵੀ ਦੇਣ 
ਵਾਲੇ ਹਰੀ) 
- ਆਸਾ ੫, ਛੰਤ ੩, ੨:੨ (454) 
(6) ਗਤੀ ਭਾਵ ਜੀਵਨ ਦਾ ਅੰਤਮ ਲਕਸ਼ (ਮਨੋਰਥ) 
“ਹਉ ਹਰਿ ਗੁਣ ਗਾਵਾ ਨਿਤ ਹਰਿ ਸੁਣੀ ਹਰਿ ਹਰਿ ਗਤਿ ਕੀਨੀ। ” 
- ਗਉਂ ੩, ੩੮, ੨੧ (163) 
(7) ਜੁਗਤਿ, ਤਰੀਕਾ ਢੰਗ (ਪਾਰ ਪਹੁੰਚਾਉਣ ਦਾ) 
“ਡੁਬਿ ਮੁਏ ਬਿਨੁ ਪਾਣੀ ਗਤਿ ਨਹੀ ਜਾਣੀ ਹਉਮੈ ਧਾਤੁ ਸੰਸਾਰੇ। ” 
੍‌ - ਗਉ ੩. ਛੰਤ ੪, ੨:੩ (246) 
“ਰਾਮ ਭਜਨ ਕੀ ਗਤਿ ਨਹੀ ਜਾਨੀ ਮਾਇਆ ਹਾਥਿ ਬਿਕਾਨਾ। ” 
- ਸੋਰ ੯, ੧੦, ੨੧੧ (633) 


- ਸ਼ੂਹੀ ੫, ੧੦, ੧੧੧ (739) 
“ਬ੍ਹਮ ਗਿਆਨੀ ਕੀ ਗਤਿ ਬੁਹਮ ਗਿਆਨੀ ਜਾਨੈ। ” 
- ਗਉ ੫. ਸੁਖ ੮, ੭੮ (270) 
“ਤਾ ਕੀ ਗਤਿ ਕਹੀ ਨ ਜਾਈ ਅਮਿਤਿ ਵਡਿਆਈ ਮੇਰਾ ਗੋਵਿੰਦੁ ਅਲਖ ਅਪਾਰ 


- ਆਸਾ ੪, ਛੰਤ ੧੪, ੧੨ (448) 





1384 


“ਭੂਮਤ ਫਿਰਤ ਤੇਲਕ ਕੇ ਕਪਿ ਜਿਉ ਗਤਿ ਬਿਨੁ ਰੈਨਿ ਬਿਹਈਹੈ। ” 
- ਗੂਜ ਕਬ, ੧, ੪:੧ (524) 
(10) ਭਾਵ ਸ਼ੁਧੀ, ਪਵਿੱਤਰਤਾ 
“ਨਿਰਮਲ ਨਾਮੁ ਜਪਹੁ ਸਦ ਗੁਰਮੁਖਿ ਅੰਤਰ ਕੀ ਗਤਿ ਤਾਹੀ ਜੀਉ। ? 
- ਸੋਰ ੧, ੯, ੩੨ (598) 
(11) ਅਸਲੀਅਤ, ਸਾਰ 
“ਰਾਮ ਨਾਮ ਕੀ ਗਤਿ ਕੋਇ ਨ ਬੂਝੈ ਗੁਰਮਤਿ ਰਿਦੈ ਸਮਾਈ। ”” 
- ਸੋਰ ੩, ੭, ੪:੧ (602) 
(12) ਸੋਝੀ, ਸਾਰ 
“ਸ਼ਿਸਟਿ ਸਭ ਇਕ ਵਰਨ ਹੋਈ ਧਰਮ ਕੀ ਗਤਿ ਰਹੀ। ” 
- ਧਨਾ ੧, ੮, ੩:੨ (663) 
(13) ਵਡਿਆਈ, ਮਹਾਨਤਾ 
“ਤੇਰੇ ਕਹਨੇ ਕੀ ਗਤਿ ਕਿਆ ਕਹਉ ਮੈ ਬੋਲਤ ਹੀ ਬਡ ਲਾਜ। ”” 
- ਮਾਰੂ ਕਬ, ੩, ੧:੨ (1103) 
(14) ਚੰਗੇ (ਭਾਵ) 
“ਗਤਿ ਅਵਗਤਿ ਦੀ ਚਿੰਤ ਨਾਹੀ ਸਤਿਗੁਰੂ ਫੁਰਮਾਈ। ” 
- ਪੁਭ ੧, ੪, ੩੨ (1328) 


(1) ਮੁਕਤੀ ਵੇਖੋ “ਗਤਿ” (2) 
(2) ਜੁਗਤ, ਢੰਗ ਵੇਖੋ “ਗਤਿ” (7) 


(1) ਮਿਟ/ਦੂਰ ਹੋ ਜਾਣਾ 
“ਹਿੰਸਾ ਹਉਮੈ ਗਤੁ ਗਏ ਨਾਹੀ ਸਹਸਾ ਸੋਗੁ। ? 

- ਸਿਰੀ ੧, ੨੦, ੨੧੨ (21) 
“ਦੁਰਮਤਿ ਗਤੁ ਭਈ ਕੀਰਤਿ ਠਾਇ। ” (ਚਲੀ ਗਈ) 

- ਆਸਾ ੧, ੧੧, ੧੨ (351) 
(2) ਰਸਤਾ, ਰਾਹ, ਮਾਰਗ 
“ਜਰਾ ਮਰਣ ਗਤੁ ਗਰਬੁ ਨਿਵਾਰੇ। ” 

- ਗਉਂ ੧, ਅਸ ੭, ੩੨ (223) 


“ਗੁਰਿ ਧਾਰਿ ਕ੍ਰਿਪਾ ਹਰਿ ਜਲਿ ਨਾਵਾਏ ਸਭ ਕਿਲਵਿਖ ਪਾਪ ਗਥਈ। ” 
- ਕਲਿ ੪, ੪, ੨੨ (1320) 
ਪੂੰਜੀ, ਰਾਸ 
“ਵਿਣੁ ਨਾਂਵੈ ਗਥੁ ਗਇਆ ਗਵਾਏ। ”? 
- ਮਾਰੂ ੧, ਸੋਲਾ ੭, ੯:੧ (1027) 


੫ 


“ਹਰੀ ਅੰਗੂਰੀ ਗਦਹਾ ਚਰੈ। ” (ਮਨ ਰੂਪੀ ਖੋਤਾ ਵਿਕਾਰ ਰੂਪੀ ਅੰਗੂਰੀ ਖਾਂਦਾ ਹੈ) 
- ਗਉ ਕਬ, ੧੪, ੧੧ (326) 





1385 


“ਗਦਹੀ ਹੋਇ ਕੈ ਅਉਤਰੈ ਭਾਰੁ ਸਹੈ ਮਨ ਚਾਰਿ।” 
- ਸਲੋ ਕਬ, ੧੦੮੨ (1370) 
“ਗਦਹੁ ਚੰਦਨਿ ਖਉਲੀਐ ਭੀ ਸਾਹੂ ਸਿਉ ਪਾਣੁ। ” 
- ਸੂਹੀ ੩, ਵਾਰ ੧੪ਸ, ੧, ੧:੪ (790) 


“ਫਰੀਦਾ ਏ ਵਿਸੁ ਗੰਦਲਾ ਧਰੀਆਂ ਖੰਡੁ ਲਿਵਾੜਿ। ” (ਇਸਤੜੂੀ ਰੂਪੀ) 
- ਸਲੋ ਫਰ, ੩੭੧ (1379) 


- ਸੋਰ ੫, ੮੦, ੧:੧ (628) 


ਕੁਚੀਲ, ਮਲੀਨ 
“ਕਸਤੂਰੀ ਕੈ ਭੋਲੜੈ ਗੰਦੇ ਡੂੰਮਿ ਪਈਆਸੁ । ” 
- ਸਿਰੀ ੪, ਵਾਰ ੧੫ਸ, ੫, ੨੨ (89) 


“ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ। ” 
- ਧਨਾ ੧, ਮੋਹ ੩, ੨੧੨ (13) 
(2) ਖੁਸ਼ਬੂ 
“ਰੂਪ ਨ ਧੁਪ ਨ ਗੰਧ ਨ ਦੀਪਾ ਓਤਿ ਪੋਤਿ ਅੰਗ ਅੰਗ ਸੰਗਿ ਮਉਲੀ। ” 
੍‌ ੍‌੍ - ਬਿਲਾ ੫, ੮੯, ੨੧ (822) 
ਗੰਧਈੀਆ --- ਸੁਗੰਧਤ ਹੋ ਜਾਈਦਾ ਹੈ 
“ਹਰਿ ਹਰਿ ਨਾਮੁ ਸੀਤਲ ਜਲੁ ਧਿਆਵਹੁ ਹਰਿ ਚੰਦਨ ਵਾਸੁ ਸੁਗੰਧ ਗੰਧਈੀਆ। ”” 
- ਬਿਲਾ ੪, ਅਸ ੨, ੧:੧ (834) 
ਗੰਦੀਅ:, ਅਸ਼ਲੀਲ 
“ਗੰਧਣ ਵੈਣ ਸੁਣਹਿ ਉਰਝਾਵਹਿ ਨਾਮੁ ਲੈਤ ਅਲਕਾਇਆ। ” 
- ਆਸਾ ੫. ੧੨੫, ੨੨੧ (402) 


ਦੇਵ ਲੋਕ ਦਾ ਗਵੱਈਆ, ਇੰਦਰ ਦੇ ਦਰਬਾਰ ਦੇ ਗਾਇਕ 


“ਸੁਰ ਸਿਧ ਗਣ ਗੰਧਰਬ ਮੁਨਿ ਜਨ ਸੇਖ ਪੀਰ ਸਲਾਰ। ”” 
- ਸਿਰੀ ੧, ਅਸ ੧੭, ੩:੧ (64) 


ਹੋਰ ਰੂਪ: 


ਗੰਧਰਬਾ - 
“ਆਆਪੇ ਸੁਰਿ ਨਰ ਗਣ ਗੰਧਰਬਾ ਆਪੇ ਖਟ ਦਰਸਨ ਕੀ ਬਾਣੀ। ? 
- ਬਿਹਾ ੪, ਵਾਰ ੧੨:੧ (553) 


ਗੰਧਰਬੇ - 
“ਸੁਰਿ ਨਰ ਗਣ ਗੰਧਰਬੇ ਜਪਿਓ ਰਿਖਿ ਬਪੁਰੈ ਹਰਿ ਗਾਇਆ। ”” 





1386 


- ਮਾਰੂ ੪; ੨; ੨੧ (995) 
ਰਾਗ ਮਾਲਕਉਸ ਦੀਆਂ ਪੰਜ ਰਾਗਨੀਆਂ ਵਿੱਚ ਇਕ, ਬਾਕੀ ਚਾਰ ਹਨ; ਗੋਡਕਰੀ, 
ਦੇਵਗੰਧਾਰੀ ਸੀਹੁਤੀ ਤੇ ਧਨਾਸਰੀ 
“ਗੰਧਾਰੀ ਸੀਹੁਤੀ ਉਚਾਰੀ। ”? 

- ਰਾਗ ੧੧੬ (1429) 


“ਨਾਮੈ ਸੁਰਤਿ ਵਜੀ ਹੈ ਦਹ ਦਿਸਿ ਹਰਿ ਮੁਸਕੀ ਮੁਸਕ ਗੰਧਾਰੇ । ” 
- ਨਟ ੪, ੨, ੧੨ (981) 


ਬਦਬੂ ਨਾਲ, ਗੰਦੀ ਬੂ ਨਾਲ 
“ਮਨੁ ਤਨੁ ਮੈਲਾ ਅਵਗੁਣੀ ਚਿੰਜੁ ਭਰੀ ਗੰਧੀ ਆਇ। ?” 


- ਸਲੋ ੧, ੧੦੨ (1411) 
(1) ਗੰਦ ਭਾਵ ਮੰਦਾ ਬੋਲ ਗਾਲ੍ਹਾਂ 
“ਜਿਤੁ ਦਿਨਿ ਕਿਛੁ ਨ ਹੋਵਈ ਤਿਤੁ ਦਿਨਿ ਬੋਲਨਿ ਗੰਧੁ । ? 
- ਰਾਮ ੫, ਵਾਰ ਪਸ, ੫, ੨:੪ (959) 
(2) ਗੰਦੀ ਬੂ, ਬਦਬੂ 
“ਚੁਪੈ ਚੰਗਾ ਨਾਨਕਾ ਵਿਣੁ ਨਾਵੈ ਮੁਹਿ ਗੰਧੁ। ”” 
- ਮਲਾ ੧, ਵਾਰ ੨੩ਸ, ੧, ੧:੪ (1288) 
(3) ਸੁਗੰਧੀ 
“ਫਰੀਦਾ ਰਹੀ ਸੁ ਬੇੜੀ ਹਿੰਡੂ ਦੀ ਗਈ ਕਥੂਰੀ ਗੰਧੁ । ” 
- ਸਲੋ ਫਰ, ੩੩੦੨ (1379) 
ਦੇਵ ਲੋਕ ਦੇ ਗਵਈਏ, ਵੇਖੋ “ਗੰਧਰਬ ? 
“ਸੁਰਿ ਨਰ ਗਣ ਗੰਧੂਬ ਜਿਨਿ ਮੋਹੇ ੜ਼ਿਭਵਣ ਮੇਖੁਲੀ ਲਾਈ । ” 
- ਸਿਰੀ ਕਬ, ੩, ੧:੨ (92) 
“ਮ੍ਰਿਗ ਤਿਸਨਾ ਪੇਖਿ ਭੁਲਣੇ ਵੁਠੇ ਨਗਰ ਗੰਧ੍ਬ। ” (ਗੰਧੁਬ ਨਗਰ, ਭਾਵ ਹਵਾਈ 
ਕਿਲੇ, ਕਾਲਪਨਿਕ ਨਗਰੀ) 
- ਸਲੋ ੫, ੧੪੧ (1425) 
ਹੋਰ ਰੂਪ: 
ਗੰਧ੍ਰਬਾ - 
“ਠਗਾ ਨੀਹੁ ਮਤ੍ਰੋੜਿ ਜਾਣੁ ਗੰਧੁਬਾ ਨਗਰੀ। ” (ਗੰਧੂਬ ਨਗਰੀ, ਅਸਮਾਨ ਵਿਚ ਨਜ਼ਰ 
ਦੇ ਭੁਲੇਖੇ ਨਾਲ ਦਿਸਨ ਵਾਲਾ ਨਗਰ, ਛਲਾਵਾ) 
- ਮਾਰੂ ੫, ਵਾਰ ੧੩ਸ, ੫. ੩:੧ (1098) 


- ਗਉ ੫, ਬਾਅ ੧੬:੭ (253) 
“ਕੇਤੇ ਗਨਉ ਅਸੰਖ ਅਵਗਣ ਮੇਰਿਆ। ? 
- ਜੈਤ ੫, ਛੰਤ ੨, ੧:੨ (704) 





1387 


“ਕਰਹੁ ਅਨੁਗੁਹੁ ਸੁਆਮੀ ਮੇਰੇ ਗਨਹੁ ਨ ਮੋਹਿ ਕਮਾਇਓ। ” (ਲੇਖੇ ਵਿਚ ਲਿਆਓ) 

- ਗੂਜ ੫. ੨੫, ੨੧੧ (501) 
“ਜਿਸ ਕਉ ਬਿਸਰੈ ਪ੍ਰਾਨਪਤਿ ਦਾਤਾ ਸੋਈ ਗਨਹੁ ਅਭਾਗਾ। ? (ਗਿਣੋ, ਸਮਝੋ) 

- ਧਨਾ ੫, ੪੭, ੧੧ (682) 
ਇਕ ਵੇਸਵਾ ਗਨਕਾ ਜੋ ਤੋਤੇ ਨ “ਰਾਮ ਨਾਮ” ਪੜਾਉਦੀ ਮੁਕਤ ਹੋ ਗਈ 
“ਸੰਗਤਿ ਕਾ ਗੁਨੁ ਬਹੁਤੁ ਅਧਿਕਾਈ ਪੜਿ ਸੂਆ ਗਨਕ ਉਧਾਰੇ। ” 

- ਨਟ ੪, ਅਸ ੩, ੧:੧ (981) 

ਹੋਰ ਰੂਪ: 
ਗਨਕਾ - 
“ਜਿਹ ਸਿਮਰਤ ਗਨਕਾ ਸੀ ਉਧਰੀ ਤਾ ਕੋ ਜਸੁ ਉਰਧਾਰੋ । ” 

- ਸੋਰ ੯, ੪, ੧੨ (632) 


“£ਗਨਣੁ ਨ ਜਾਈ ਕੀਮ ਨ ਪਾਇ। ” 
- ਰਾਮ ੫, ੪੨, ੪੨ (896) 


“ਜਿਹ ਨਰ ਬਿਸਰਿਆ ਪੁਰਖੁ ਬਿਧਾਤਾ ਤੇ ਦੁਖੀਆ ਮਹਿ ਗਨਣੇ । ” 
- ਸੋਰ ੫, ੧੫, ੨੨ (613) 


- ਸਵ ੫, ੩:੪ (1354) 
“ਘਨਹਰ ਬੂੰਦ ਬਸੁਅ ਰੋਮਾਵਲਿ ਕੁਸਮ ਬਸੰਤ ਗਨੰਤ ਨ ਆਵੈ। ” (ਗਿਣਤੀ) 
- ਸਵ ੩, ੨੨:੧ (1396) 
ਕਹਾਂ, ਆਖਾਂ 
“ਹਰਿ ਨਾਮੁ ਜਪਤ ਸੋਹੰਤ ਪ੍ਰਾਣੀ ਤਾ ਕੀ ਮਹਿਮਾ ਕਿਤ ਗਨਾ। ”” 
- ਬਿਹਾ ੫, ਛੰਤ ੬, ੪:੩ (546) 


- ਮਲਾ ੧, ਵਾਰ ੨੫ਸ, ੧, ੨:੨੪ (1290) 


“ਗਨਿ ਮਿਨਿ ਦੇਖਹੁ ਮਨੈ ਮਾਹਿ ਸਰਪਰ ਚਲਨੋ ਲੋਗ। ” 
- ਗਉਂ ੫. ਬਾਅ ੧੯ਸ:੧ (254) 
“ਲਖਿਮੀ ਕੇਤਕ ਗਨੀ ਨ ਜਾਈਐ ਗਨਿ ਨ ਸਕਉ ਸੀਕਾ। (ਗਿਣ ਨਹੀ ਸਕਦਾ) 


- ਗੂਜ ੫, ਅਸ ੧, ੫:੨ (507) 


ਹੋਰ ਰੂਪ: 





1388 


ਗਨਿਆਂ - 
“ਹਿਰਦੇ ਵਸਿਆ ਪਾਰਬ੍ਹਮੁ ਭਗਤਾ ਮਹਿ ਗਨਿਆ। ” (ਸਮਝਿਆ/ ਗਿਣਿਆ 
ਗਿਆ) 

- ਆਸਾ ਧੰਨਾ, ੨, ੩੨ (488) 
“ਕਿਛੁ ਜੋਗੁ ਪਰਾਪਤਿ ਗਨਿਆ। ? (ਸਮਝਦਾ ਹਾਂ) 

- ਸੋਰ ਕਬ, ੧੦, ੧੨ (656) 


“ਤਾਰੀਲੇ ਗਨਿਕਾ ਬਿਨੁ ਰੂਪ ਕੁਬਿਜਾ ਬਿਆਧਿ ਅਜਾਮਲੁ ਤਾਰੀਅਲੇ। ”” 
- ਗਉ, ਨਾਮ, ੧, ੧":੧ (345) 


“ਹਰਿ ਕੀ ਉਪਮਾ ਅਨਿਕ ਅਨਿਕ ਅਨਿਕ ਗੁਨ ਗਾਵਤ ਸੁਕ ਨਾਰਦ ਬ੍ੁਹਮਾਦਿਕ 
ਤਵ ਗੁਨ ਸੁਆਮੀ ਗਨਿਨ ਨ ਜਾਤਿ। ” 
- ਸਾਰ ੪, ੮, ੧:੧ (1200) 


“ਜੋ ਇਸੁ ਮਾਰੇ ਤਿਸ ਕਾ ਆਇਆ ਗਨੀ। ”? 


- ਗਉਂ ੫, ਅਸ ੫, ੪:੧ (238) 
“ਤਾ ਕੀ ਮਹਿਮਾ ਗਨੀ ਨ ਆਵੈ। ” (ਗਿਣੀ ਨਹੀਂ ਜਾਂਦੀ) 

- ਗਉ ੫. ਸੁਖ ੧, ੧:੮ (262) 
“ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣ ਤਾ ਕੇ ਕਿਆ ਗਨੀ। ”” (ਗਿਣਾਂ) 


- ਜੈਤ ੫, ਛੰਤ ੨, ੩:੪ (704) 
“ਵਿਚਿ ਵਰਤੈ ਨਾਨਕ ਆਪਿ ਝੂਠੁ ਕਹੁ ਕਿਆ ਗਨੀ। ” (ਸਮਝਾਂ) 
- ਤਿਲੰ ੪, ੧, ੨੨ (723) 
(2) (ਅ. ਗਨੀ) ਧਨੀ, ਅਮੀਰ, ਧਨਾਢ 
“ਉਹਾਂ ਗਨੀ ਬਸਹਿ ਮਾਮੂਰ। ” 

- ਗਉ ਰਵਿ, ੨, ੨:੪ (345) 
ਕੁਰਾਣ ਸ਼ਰੀਫ ਅਨੁਸਾਰ ਰੱਬ ਦੇ 99 ਸਿਫਾਤੀ ਨਾਵਾਂ ਵਿੱਚੋ ਇਕ; ਅਰਥ ਹੈ, ਰਜਿਆ 
ਪੁੱਜਿਆ, ਪੂਰਨ 
“ਕਰੀਮਾਂ ਰਹੀਮਾਂ ਅਲਾਹ ਤੁ ਗਨ। ” 

੍‌੍ - ਤਿਲੰ ਨਾਮ, ੧, ੧:੧ (727) 
ਗਨੀਅਹਿ --- ਗਿਣੀਏ, ਕਹੀਏ 
“ਬਿਸਰਤ ਪ੍ਰਭ ਕੇਤੇ ਦੁਖ ਗਨੀਅਹਿ ਮਹਾ ਮੋਹਨੀ ਖਾਇਓ। ”” 
- ਗੂਜ ੫, ੨੫, ੧੨ (501) 
ਗਨੀਆ ---- ਗਿਣੀ/ਕਹੀ/ਮੰਨੀ ਜਾਂਦੀ ਹਾਂ 
“ਨਾਮਿ ਜਿਸੈ ਕੈ ਊਜਲੀ ਤਿਸੁ ਦਾਸੀ ਗਨੀਆ। ” 
- ਆਸਾ ੫, ੧੧੭, ੧੯੨ (400) 





1389 


“ਮਹਿਮਾ ਤਾ ਕੀ ਕੇਤਕ ਗਨੀਐ ਜਨ ਪਾਰਬ੍ਰਹਮ ਰੰਗਿ ਰਾਤੇ । ” 
- ਗਉ ੫, ੧੩੧, ੧:੧ (207) 


““ਗਨੀਵ ਤੇਰੀ ਸਿਫਤਿ ਸਚੇ ਪਾਤਿਸਾਹ। ”” 

- ਭੈਰ ੫, ੧੦, ੨੨ (1138) 
(2) ਧਨੀ, ਦੌਲਤਮੰਦ, ਧਨਾਢ, ਵੇਖੋ “ਗਨੀ” (2) 
“ਸਦੀਵ ਗਨੀਵ ਸੁਹਾਵਨੇ ਰਾਮ ਨਾਮ ਗ੍ਰਿਹਿ ਮਾਲ। ” 

- ਗਉ ੫, ਬਾਅ ੧੮:੬ (253) 


ਗਿਣੋ, ਮੰਨੋ, ਸਮਝੋ 
“ਰਾਜੁ ਮਾਲੁ ਜੰਜਾਲੂ ਕਾਜਿ ਨ ਕਿਤੈ ਗਨ੍ਹੋਂ । ” 
- ਆਸਾ ੫, ੧੧੧, ੨੧ (398) 


“ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ। ”? 

- ਗਉ ੫. ਸੁਖ ੨, ੪:੧ (264) 
ਹੋਰ ਰੂਪ: 
ਗਨੈ - 
“ਤਾ ਕਾ ਲੇਖਾ ਨ ਗਨੈ ਜਗਦੀਸ। ”? 

- ਗਉ ੫. ਸੁਖ ੧੧, ੪:੬ (277) 
“ਕਰਨੈਹਾਰੁ ਨ ਬੂਝਈ ਆਪੁ ਗਨੈ ਬਿਗਾਨਾ। ” (ਗਿਣਤਾ/ਸਮਝਦਾ ਹਾਂ) 

- ਬਿਲਾ ੫, ੫੦, ੧:੨ (813) 


“ਏਤਾ ਗਬੁ ਅਕਾਸਿ ਨ ਮਾਵਤ ਬਿਸਟਾ ਅਸੂ ਕ੍ਰਿਮਿ ਉਦਰੁ ਭਰਿਓ ਹੈ। ” 
- ਸਵ ੧, ੫, ੮"੧੨, (1388) 


(ਸੰਤ) ਡੂੰਘੇ, ਅਥਾਹ 
“ਗੁਣ ਗਭੀਰ ਗੁਨ ਨਾਇਕਾ ਗੁਣ ਕਹੀਅਹਿ ਕੇਤ। ” 
- ਬਿਲਾ ੫, ੩੯, ੪:੧ (810) 
ਹੋਰ ਰੂਪ: 
ਗੰਭੀਰ - 
“ਗਹਿਰ ਗੰਭੀਰ ਬੇਅੰਤ ਗੋਵਿੰਦੇ । ” 
- ਮਾਝ ੫, ੧੬, ੧੨ (99) 
“ਹਰਿ ਧਨੁ ਜਿਨੀ ਸੰਜਿਆ ਸੇਈ ਗੰਭੀਰ ਅਪਾਰ ਜੀਉ। ” (ਡੂੰਘੇ, ਸਿਆਣੇ) 
- ਮਾਝ ੫, ਅਸ ੩੮, ੩:੩ (132) 
“ਗੰਗ ਗੁਸਾਇਨਿ ਗਹਿਰ ਗੰਭੀਰ। ” (ਭਾਵ ਡੂੰਘੀ ਤੇ ਸ਼ਾਂਤ) 





1390 


- ਭੈਰ ਕਬ, ੧੮, ੧:੧ (1162) 


- ਸਸ ੫, ੫:੨ (1354) 


“ਤਿਸੁ ਸੇਵਕ ਕੈ ਨਾਨਕ ਕੁਰਬਾਣੀ ਸੇ ਗਹਿਰ ਗਭੀਰਾ ਗਉਹਰੁ ਜੀਉ। ”” 

- ਮਾਝ ੫, ੨੫, ੪:੩ (102) 
ਗੰਭੀਰਾ - 
“ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ। ”? 

- ਆਸਾ ੧, ਸੋਦ ੨, ੧":੧ (9) 
ਗੰਭੀਰੀ - 


“ਉਤੰਗੀ ਪੈਓਹਰੀ ਗਹਿਰੀ ਗੰਭੀਰੀ। ” (ਗੰਭੀਰ ਸੁਭਾ ਵਾਲੀ) 
- ਸਲੋ ੧, ੧:੧ (1410) 
ਗਭੀਰੁ - 
“ਗਹਿਰ ਗਭੀਰੁ ਅਥਾਹੁ ਤੂ ਗੁਣ ਗਿਆਨ ਅਮੋਲੈ। ” 
- ਮਾਰੂ ੫, ਵਾਰ ੨੩:੬ (1102) 
ਗੰਭੀਰੁ - 


“ਸਚੁ ਵਖਰੁ ਧਨੁ ਨਾਮੁ ਹੈ ਘਟਿ ਘਟਿ ਗਹਿਰ ਗੰਭੀਰੁ । ? 
- ਸਿਰੀ ੧, ੨੧, ੪:੨ (22) 
ਗੰਭੀਰੇ - 
“ਸਚਾ ਗੁਣੀ ਨਿਧਾਨੁ ਤੂੰ ਪਰ੍ਭ ਗਹਿਰ ਗੰਭੀਰੇ । ? 
੍‌ - ਆਸਾ ੫, ੧੧੧, ੪੨੧ (398) 
ਗੰਭੀਰੈ - 
“ਗੁਰ ਪਰਸਾਦੀ ਸੇਵ ਕਰੀ ਸਚੁ ਗਹਿਰ ਗੰਭੀਰੈ । ” 
- ਸਿਰੀ ੩, ੬੩, ੧:੪ (38) 
ਗੰਭੀਰੋ - 
““ਰੂੜੋ ਗੂੜੋ ਗਹਿਰ ਗੰਭੀਰੋ ਊਚੋ ਅਗਮ ਅਪਾਰੇ। ” 
- ਸੋਰ ੫, ੧੮, ੩੨ (614) 


(1) ਪੁੱਜ ਕੇ/ਪਹੁੰਚ ਕੇ (ਸ਼ਬਦਾਰਥ, ਨਿਰਣੈ) ਪਹੁੰਚ ਵਾਲਾ (ਗੁਰੂ) (ਦਰਪਣ); (ਗੁਰੂ 
ਤੋਂ) ਮਿਲਣੇ ਯੋਗ ਹੈ, (ਗੁਰੂ ਦੀ ਗਮਤਾ ਦਾ (ਸੰਖਿਆ) 
“ਗੁਰ ਗਮ ਗਿਆਨ ਬਤਾਵੈ ਭੇਦ । ? 


- ਗਉ ਕਬ, ਥਿਤੀ ੯:੩ (343) 

“ਆਪਿ ਨਿਰਾਲਮੁ ਗੁਰ ਗਮ ਗਿਆਨਾ। ” (ਗੁਰੁ ਨੂੰ ਪਹੁੰਚ ਕੇ ਪ੍ਰਾਪਤ ਹੁੰਦਾ ਹੈ) 
_ - ਮਾਰੂ ੧, ਸੋਲਾ ੧, ੧੬:੧ (1021) 

(2) ਪਹੁੰਚ ਹੋ ਜਾਂਦੀ ਹੈ 
“ਖਿਨ ਗਮ ਗੁਰ ਗਮ ਹਰਿ ਦਮ ਨਹ ਜਮ ਹਰਿ ਕੰਠਿ ਨਾਨਕ ਉਰਿਹਾਰੀ ਰੇ। ? 

- ਆਸਾ ੫. ੧੩੪, ੨੯੧ (404) 
(3) ਗਮਤਾ, ਪਹੁੰਚ 
“ਗੁਪਤਾ ਹੀਰਾ ਪ੍ਰਗਟ ਭਇਓ ਜਬ ਗੁਰ ਗਮ ਦੀਆ ਦਿਖਾਈ। ” 





1391 


- ਆਸਾ ਕਬ, ੩੧, ੨:੨ (483) 


ਵਡਿਆਈ, ਬਜ਼ੁਰਗੀ 
“ਜਾ ਕੈ ਕਾਮਿ ਤੇਰਾ ਵਡ ਗਮਰੁ । ” 
- ਗਉ ੫, ਅਸ ੬, ੫:੩ (238) 


“ਗੁਰ ਗਮਿ ਭੇਦੁ ਸੁ ਹਰਿ ਕਾ ਪਾਵਉ। ”” 
- ਗਉ ਕਬ, ਵਾ ੧":੨ (344) 
ਹੋਰ ਰੂਪ: 
ਗੰਮਿ - 
“ਸਾਧ ਕੈ ਸੰਗਿ ਸੁਬ ਥਾਨ ਗੰਮਿ। ” (ਪਹੁੰਚ) 
- ਗਉ ੫. ਸੁਖ ੭, ੫:੯ (271) 


“ਪ੍ਰਗਟ ਪ੍ਰਗਾਸ ਗਿਆਨ ਗੁਰ ਗੰਮਿਤ ਸਤਿਗੁਰ ਤੇ ਸੁਧਿ ਪਾਈ। ” 
- ਰਾਮ ਕਬ, ੨, ੩੧ (969) 


- ਭੈਰ ੩, ੨੦, ੧੨ (1133) 


“ਚਿਤ ਹਰਣੰ ਡੈ ਲੋਕ ਗੰਮੰ ਜਪ ਤਪ ਸੀਲ ਬਿਦਾਰਣਹ। ”? 
- ਸਸ ੫, ੪੬੧੨ (1358) 


““ਗਯਉ ਦੁਖੁ ਦੂਰਿ ਬਰਖਨ ਕੋ ਸੁ ਗੁਰੂ ਮੁਖੁ ਦੇਖਿ ਗੁਰੂ ਸੁਖੁ ਪਾਯਉ। ” 
੍‌੍ ੍‌੍ - ਸਵ ੪, ਨਲ ੧੦੪੫ (1400) 

(2) ਚਲਾ ਗਿਆ ਭਾਵ ਮਿਲਿਆ 
“ਮਿਲਿ ਨਾਨਕ ਅੰਗਦ ਅਮਰ ਗੁਰ ਗੁਰੁ ਰਾਮਦਾਸੁ ਹਰਿ ਪਹਿ ਗਯਉ।” 

- ਸਵ ੫, ਹਰਿ ੧੫ (1409) 
(3) ਗਏ, ਪ੍ਰਸਥਾਨ ਕੀਤਾ 
“ਦੇਵ ਪੁਰੀ ਮਹਿ ਗਯਉ ਆਪਿ ਪਰਮੇਸੂਰ ਭਾਯਉ। ”” 

- ਸਵ ੫, ਹਰਿ ੨੧੧ (1409) 
ਇਕ ਭੱਟ ਜਿਸ ਦੇ 13 ਸਵਯੈ ਸੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ 
“ਨਾਮੁ ਸਾਰੁ ਹੀਏ ਧਾਰੁ ਤਜੁ ਬਿਕਾਰੁ ਮਨ ਗਯੰਦ ਸਤਿਗੁਰੂ ਸਤਿਗੁਰੂ ਸਤਿਗੁਰ 
ਗੋਬਿੰਦ ਜੀਉ। ” 

- ਸਵ ੪, ਗਯੰ ੯੫ (1403) 


“ਕਾਲ ਫਾਸ ਜਬ ਗਰ ਮਹਿ ਮੇਲੀ ਤਿਹ ਸੁਦਿ ਸਭ ਬਿਸਰਾਈ। ”” 





1392 


- ਮਾਰੂ ੯, ੨, ੧:੧ (1008) 


ਗਰਸੂਆ ---- ਖਾ ਲਿਆ 
“ਨਾਗੋ ਆਇਓ ਨਾਗ ਸਿਧਾਸੀ ਫੇਰਿ ਫਿਰਿਓ ਅਰੁ ਕਾਲਿ ਗਰਸੂਆ। ” 
- ਗਉ ੫, ੧੨੭", ੧:੨ (206) 


(ਸੰ.) ਗ੍ਰਹਿ, ਸੂਰਜ ਚੰਦ ਤੇ ਹੋਰ ਤਾਰੇ 
“ਜੇ ਦੇਹੈ ਦੁਖੁ ਲਾਈਐ ਪਾਪ ਗਰਹ ਦੁਇ ਰਾਹੁ । ” (ਰਾਹੁ ਤੇ ਕੇਤੂ ਦੋ ਪਾਪਾਂ ਦੇ 
ਗਹਿ) 
- ਮਾਝ ੧, ਵਾਰ ੯ਸ, ੧, ੩੧ (142) 
“ਗਰਹ ਨਿਵਾਰੇ ਸਤਿਗੁਰੂ ਦੇ ਅਪਣਾ ਨਾਉ। ” (ਭੀੜਾਂ ਦੂਰ ਕੀਤੀਆਂ) ਗ੍ਹਿਵਾਲੇ 
- ਆਸਾ ੫, ੧੨੦, ੧੧੨ (400) 


“ਜੋ ਜੋ ਕਰਮ ਕੀਏ ਲਾਲਚ ਸਿਉ ਤੇ ਫਿਰਿ ਗਰਹਿ ਪਰਿਓ। ”? 
- ਗਉਂ ਕਬ, ੫੯, ੧:੨ (336) 


2੩ 


“ਘਨੁ ਗਰਜਤ ਗੋਬਿੰਦ ਰੂਪ। ” 


- ਮਲਾ ੫, ੨੯, ੧”:੧ (1273) 


ਗਜ ਕੇ ਭਾਵ ਆਪਣਾ ਬਲ ਦੱਸ ਕੇ 
“ਮਾਰਿਓ ਕੰਟਕੁ ਕਾਲੁ ਗਰਜਿ ਧਾਵਤੁ ਲੀਓ ਬਰਜਿ ਪੰਚ ਭੂਤ ਏਕ ਘਰਿ ਰਾਖਿ ਲੇ 
ਸਮਜਿ। ? 

- ਸਵ ੨, ੧:੫ (1391) 


---- ਗਜ ਪਿਆ, ਪੁਗਟ ਹੋਇਆ 
“ਨਿਰਭਉ ਭਏ ਰਾਮ ਬਲ ਗਰਜਿਤ ਜਨਮ ਮਰਨ ਸੰਤਾਪ ਹਿਰਿਓ। ”” 
- ਮਾਰੂ ਨਾਮ, ੧, ੨੨ (1105) 


€€ .੨੩੩ 


ਬੋਲੈ ਪਵਨਾ ਗਗਨੁ ਗਰਜੈ। ”” (ਪਾਣ ਰੁਮਕਦੇ ਹਨ ਤੇ ਗਗਨ - ਦਸਵਾਂ ਦੁਆਰ 
ਗਜਦਾ ਹੈ ਭਾਵ ਮਿਲਾਪ ਦੀ ਅਵਸਥਾ ਬਲਵਾਨ ਹੋ ਜਾਂਦੀ ਹੈ) 
- ਰਾਮ ੧, ਸਿਗੋ ੫੦:੫ (943) 
“ਉਨਵਿ ਘਨਹਰੁ ਗਰਜੈ ਬਰਸੈ ਕੋਕਿਲ ਮੋਰ ਬੈਰਾਗੈ। ”” 
੍‌੍ - ਸਾਰ ੧, ੨, ੨:੧ (1197) 


- ਮਾਝ ੩, ਅਸ ੨੬, ੭੧੨ (125) 


ਟੋਆ, ਗੜਾ 
“ਗਰਤ ਪਰਤ ਗਹਿ ਲੇਹੁ ਅੰਗੁਰੀਆ। ”? 
- ਗਉ ੫. ੧੧੫, ੧":੧ (203) 





1393 


ਹੋਰ ਰੂਪ: 
ਗਰਤਹੁ - 
“ਹਸਤ ਅਲੰਬਨੁ ਦੇਹ ਪੁਭ ਗਰਤਹੁ ਉਧਰੁ ਗੋਪਾਲ। ” (ਟੋਏ ਵਿਚੋ") 
- ਗਉ ੫, ੧੧੬, ੨:੧ (203) 
ਗਰਤਿ - 
“ਹਸਤੀ ਗਰਤਿ ਪਇਆ ਕਿਉ ਤਰੀਐ ਤਾਰੀ। ” (ਟੋਏ ਵਿਚ) 
- ਆਸਾ ੫, ਛੰਤ ੧੧, ੩:੨ (460) 


“ਅਸੰਖ ਗਰੰਥ ਮੁਖਿ ਵੇਦ ਪਾਠ । ” 
- ਜਪੁ ੧, ੧੭੩ (3) 


(ਫਾ. ਗਰਦਨ) ਗਿਚੀ/ਧੌਣ/ਸਿਰ ਤੇ ਧੜ ਦੇ ਵਿਚਲਾ ਹਿੱਸੇ ਤੋ 
“ਕਾਮੁ ਕ੍ਰੋਧੁ ਲੈ ਗਰਦਨਿ ਮਾਰੇ ਹਉਮੈ ਲੋਭੁ ਚੁਕਾਇਆ। ” 
- ਮਾਰੂ ੧, ਸੋਲਾ ੧੯, ੬:੩ (1040) 
“ਨਾਤਰੁ ਗਰਦਨਿ ਮਾਰਉ ਠਾਂਇ। ” (ਗਰਦਨੋ” ਫੜ) 
- ਭੈਰ ਨਾਮ, ੧੦, ੨੨ (1165) 


ਦਯ 


ਖੋਤਾ, ਗਧਾ 
“ਗਰਧਪ ਵਾਂਗੂ ਲਾਹੇ ਪੇਟਿ। ” 
- ਗਉਂ ੫, ੧੦੭, ੧:੨ (201) 


- ਗਉ ੫. ਸੁਖ ੪, ੪:੮ (267) 
- ਗਉਂ ੫, ਅਸ ੭, ੫:੧ (239) 


“ਕੂਕਰਹ ਸੂਕਰਹ ਗਰਧਭਹ ਕਾਕਹ ਸਰਪਨਹ ਤੁਲਿ ਖਲਹ। ”” 
- ਸਸ ੫, ੩੩੪੨ (1357) 
ਅਹੰਕਾਰ 
“ਗਰਬ ਗਤੰ ਸੁਖ ਆਤਮ ਧਿਆਨਾ। ? 
- ਗਉ ੧, ਅਸ ੧, ੭:੧ (221) 


ਹੋਰ ਰੂਪ: 
ਗਰਬਈਆ - 
“ਇਸੁ ਤਨ ਧਨ ਕੋ ਕਿਆ ਗਰਬਈਆ। ” (ਅਹੰਕਾਰ ਕਰਦੇ ਹੋ) 
- ਗਉਂ ਕਬ, ੩੫, ੧":੧ (330) 





1394 


ਗਰਬਸਿ - 
“ਕਾਹੇ ਗਰਬਸਿ ਮੂੜੇ ਮਾਇਆ। ” (ਅਹੰਕਾਰ ਕਰਦਾ ਹੈ) 
- ਸਿਰੀ ੧, ੨੬, ੧":੧ (23) 
ਗਰਬਸੂਆ - 
“ਜਗੁ ਐਸਾ ਮੋਹਿ ਗੁਰਹਿ ਦਿਖਾਇਓ ਤਉ ਸਰਣਿ ਪਰਿਓ ਤਜਿ ਗਰਬਸੁਆ। ” 
- ਗਉ ੫, ੧੨੭", ੪੧੧ (206) 
ਗਰਬਹਿ - 
“ਗਲੀ ਗਰਬਹਿ ਮੁਖਿ ਗੋਵਹਿ ਗਿਆਨ। ? (ਅਹੰਕਾਰ ਕਰਦੀ ਹੈ) 
- ਆਸਾ ੫, ੧੨, ੨੧੩ (374) 
“ਕਿਆ ਤੂ ਜੋਗੀ ਗਰਬਹਿ ਪਰਿਆ। ” (ਅਹੰਕਾਰ ਵਿਚ) 
- ਰਾਮ ੫, ੧੩, ੧:੪ (886) 
ਗਰਬਤ - 
“ਰੇ ਮਨ ਮੂਸ ਬਿਲਾ ਮਹਿ ਗਰਬਤ ਕਰਤਬ ਕਰਤ ਮਹਾਂ ਮੁਘਨਾਂ। ” 
- ਸਮੁ ੫, ੪”:੧ (1387) 
ਗਰਬਤਹ - 
“ਰਾਜ ਕਪਟੰ ਰੁਪ ਕਪਟੰ ਧਨ ਕਪਟੰ ਕੁਲ ਗਰਬਤਹ। ” (ਅਹੰਕਾਰ ਕਰਦਾ ਹੈ) 
੍‌੍ - ਜੈਤ ੫, ਵਾਰ ੧੦ਸ, ੫, ੧:੧ (708) 
ਗਰਬੰਤਿ - 
“ਗਰਬੰਤਿ ਨਾਰੀ ਮਦੋਨ ਮਤੰ। ” (ਅਹੰਕਾਰ ਕਰਦਾ ਹੈ) 
- ਸਸ ੫, ੬੩੦੧ (1359) 
ਗਰਬਲੀਆ - 
“ਸੇਜ ਸੁਖਾਲੀ ਮਨਿ ਗਰਬਲੀਆ। ”” 


- ਆਸਾਂ ੫, ੫੫, ੧":੨ (385) 


ਗਰਬਵਤੀ --- ਅਹੰਕਾਰੀ 
“£ਗਰਬਵਤੀ ਕਾ ਨਾਹੀ ਠਾਉ। ”” 
- ਬਸੰ ਰਵਿ, ੧, ੧:੩ (1196) 


- ਗਉਂ ੫, ੧੦੬, ੧:੧ (187) 
“ਦੁਖੁ ਖਾਣਾ ਦੁਖੁ ਭੋਗਣਾ ਗਰੰਬੈ ਗਰਬਾਈ। ”” 


- ਸਾਰ ੪, ਵਾਰ ੨੪:੪ (1247) 


- ਗਉ ੫. ਸੁਖ ੧੨, ੨:੧ (278) 


“ਗਰਬਿ ਅਟੀਆ ੜ੍ਸਨਾ ਜਲਹਿ ਦੁਖੁ ਪਾਵਹਿ ਦੂਜੈ ਭਾਇ। ” 





1395 


- ਸਿਰੀ ੩, ੬੧, ੨੨ (38) 
ਹੋਰ ਰੂਪ: 


“ਸੁਤ ਸੰਪਤਿ ਦੇਖਿ ਇਹੁ ਮਨੁ ਗਰਬਿਆ ਰਾਮੁ ਰਿਦੈ ਤੇ ਖੋਇਆ। ” (ਅਹੰਕਾਰ 
ਵਿਚ ਆਇਆ) 
- ਸਿਰੀ ਬੇਣੀ, ੧, ੩:੩ (93) 
ਗਰਬੀਐ - 
“ਕੋਇ ਨ ਕਿਸ ਹੀ ਸੰਗਿ ਕਾਹੇ ਗਰਬੀਐ। ? (ਮਾਨ/ਅਹੰਕਾਰ ਕਰੀਏ) 
ਦਾਸਾ ਬੀ, ਐਸੀ, ਬੱਤੀ (908) 
(2) ਅਹੰਕਾਰੀ - 
“ਵਾਊ ਸੰਦੇ ਕਪੜੇ ਪਹਿਰਹਿ ਗਰਬਿ ਗਵਾਰ। ” 
- ਗਉ ੫. ਵਾਰ ੨ਸ, ੫, ੨:੧ (318) 
“ਗਗੈ ਗੋਇ ਗਾਇ ਜਿਨਿ ਛੋਡੀ ਗਲੀ ਗੋਬਿੰਦੁ ਗਰਬਿ ਭਇਆ। ” (ਅਹੰਕਾਰੀ ਹੋ 
ਕੇ) 
- ਆਸਾ ੧, ਪਟੀ ੭:੧ (432) 


€) 


“ਹਉਮੈ ਗਰੰਬੈ ਗਰਬੁ ਆਪਿ ਖੁਆਈਐ। ” 
- ਆਸਾ ੪, ੬੫, ੩੨ (369) 


- ਆਸਾ ੫, ੮੪, ੩:੩ (391) 


“ਇਤਨੇ ਕਉ ਤੁਮ ਕਿਆ ਗਰਬੇ। ? (ਅਹੰਕਾਰ ਕਰਦਾ ਹੈ) 
- ਆਸਾ ੫, ੧੪, ੧੧੨ (374) 
ਗਰਬੇਣ - 
“ਮਜਾ ਰੁਧਿਰ ਦੁਗੰਧਾ ਨਾਨਕ ਅਥਿ ਗਰਬੇਣ ਅਗ੍ਰਾਨਣੋ । ” 
ਲੂ - ਗਾਬਾ ੫, ੧:੨ (1360) 
ਗਰੰਬੈ - 
“ਧਨਵੰਤਾ ਹੋਇ ਕਿਆ ਕੋ ਗਰਬੈ। ” (ਅਹੰਕਾਰ ਕਰੇ) 
- ਗਉ ੫. ਸੁਖ ੧੫, ੨:੩ (282) 
“ਹਉਮੈ ਗਰੰਬੈ ਗਰਬੁ ਆਪਿ ਖੁਆਈਐ। ” (ਗਰਬਦਾ ਹੈ ਅਹੰਕਾਰ ਕਰਦਾ ਹੈ) 
- ਆਸਾ ੪, ੬੫, ੩੨ (369) 


“ਰੇ ਨਰ ਗਰਭ ਕੁੰਡਲ ਜਬ ਆਛਤ ਉਰਧ ਧਿਆਨ ਲਿਵ ਲਾਗਾ। ” 
- ਸਿਰੀ ਬੇਣੀ, ੧, ੧:੧ (93) 


“ਉਪਦੇਸ ਗੁਰੂ ਮਮ ਪੁਨਹਿ ਨ ਗਰਭੰ ਬਿਖੁ ਤਜਿ ਅੰਮ੍ਰਿਤੁ ਪੀਆਇਆ। ” (ਜੂਨ) 
- ਗੂਜ ੧, ਅਸ ੧, ੮:੨ (503) 





1396 


ਗਰਭਦਾਨੁ --- ਗੁਝਾ/ਲੁਕਾ ਕੇ ਦਿਤਾ ਦਾਨ 
““ਅਸੁਮੇਧ ਜਗੁ ਕੀਜੈ ਸੋਨਾ ਗਰਭਦਾਨੁ ਦੀਜੈ ਰਾਮ ਨਾਮ ਸਰਿ ਤਊ ਨ ਪੂਜੈ। ” 
- ਰਾਮ ਨਾਮ, ੪, ੧੨ (973) 
ਗਰਭਾਸਿ _--- ਕੁੱਖ ਵਿਚ ਵਾਸਾ 
“ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿੜ਼ਾ ਹੁਕਮਿ ਪਇਆ ਗਰਭਾਸਿ। ” 
- ਸਿਰੀ ੧, ਪਹ ੧, ੧:੧ (74) 
ਕੁੱਖ ਵਿਚ, ਮਾਂ ਦੇ ਪੇਟ ਵਿਚ, ਜੂਨ ਵਿਚ 
“ਜਿਉ ਪਾਣੀ ਕਾਗਦੁ ਬਿਨਸਿ ਜਾਤ ਹੈ ਤਿਉ ਮਨਮੁਖ ਗਰਭਿ ਗਲਾਢੇ । ” 
- ਗਉਂ ੪, ੫੯, ੩:੨ (171) 
“ਪਾਇਆ ਨਿਹਚਲੁ ਥਾਨੁ ਫਿਰਿ ਗਰਭਿ ਨ ਲੇਟਿਆ। ” (ਜੂਨਾਂ ਵਿਚ ਨ ਪਿਆ) 
- ਗੂਜ ੫, ਵਾਰ ੧੦:੩ (520) 
“ਅਨਿਕ ਸਜਾਈ ਗਣਤ ਨ ਆਵੈ ਗਰਭੈ ਗਰਭਿ ਭ੍ਰਮਾਹਿ। ” (ਜੂਨ) 
- ਸਾਰ ੫, ੧੧੧, ੧੨ (1225) 


ਹੋਰ ਰੂਪ: 


ਗਰਭੁ - 
“ਜਿਉ ਜਨਨੀ ਗਰਭੁ ਪਾਲਤੀ ਸੁਤ ਕੀ ਕਰਿ ਆਸਾ। ” (ਹਮਲ, ਕੁਖ) 
- ਗਉ ੪, ੪੬, ੧:੧ (165) 
ਗਰਭੇ - 
“ਗਰਭ ਜੋਨੀ ਵਾਸੁ ਪਾਇਦੇ ਗਰਭੇ ਗਲਿ ਜਾਣੇ।  (ਜੋਨੀਆਂ ਵਿਚ ਹੀ ਨਾਸ ਹੋ ਜਾਂਦੇ 
ਹਨ) 
- ਗਉਂ ੩, ੩੭, ੩:੩ (163) 
ਗਰਭੈ - 
“ਵਿਚਹੁ ਗਰਭੈ ਨਿਕਲਿ ਆਇਆ। ” (ਕੁੱਖ ਵਿੱਚੋਂ) 
- ਮਾਰੂ ੫. ੩੧, ੩:੧ (1007) 
“ਅਨਿਕ ਸਜਾਂਈ ਗਣਤ ਨ ਆਵੈ ਗਰਭੈ ਗਰਭਿ ਭੂਮਾਹਿ। ” (ਜੂਨੋ ਜੂਨੀ ਭਰਮਦਾ 
ਹੈ) 
- ਸਾਰ ੫, ੧੧੧, ੧੨ (1225) 
ਜੋ ਜੀਵਨ ਨ ਨਿਗਲ ਜਾਏ, ਜ਼ਹਿਰ 
“ਗਰਲ ਨਾਸੁ ਤਨਿ ਨਠਯੋ ਅਮਿਉ ਅੰਤਰਗਤਿ ਪੀਓ। ”” 
- ਸਵ ੨, ੭੨ (1392) 
(ਸੰ.) ਗਰਾਹੀ, ਬੁਰਕੀ 
“ਸਾਸਿ ਗਰਾਸਿ ਸਮਾਲੇ ਕਰਤਾ ਕੀਤਾ ਅਪਣਾ ਪਾਵਣਾ। ” (ਹਰ ਸਮੇ) 
- ਮਾਰੂ ੫, ਸੋਲਾ ੧੪, ੨:੩ (1085) 


ਗਰਾਵਉ ---- ਗਲੇ ਤੋਂ 


“ਭਇਓ ਕ੍ਰਿਪਾਲ ਦਇਆਲੁ ਪ੍ਰਭੂ ਠਾਕੁਰੁ ਕਾਟਿਓ ਬੰਧੁ ਗਰਾਵਉ। ” 
- ਆਸਾ ੫, ੧੨੧, ੪੧ (401) 





[ਿ। 


“ਓਰਾ ਗਰਿ ਪਾਨੀ ਭਇਆ ਜਾਇ ਮਿਲਿਓ ਢਲਿ ਕੂਲਿ।” 
- ਸਲੋ ਕਬ, ੧੭੭੨ (1374) 
ਹੋਰ ਰੂਪ: 
ਗਰਿਓ - 
“ਅਨਿਕ ਜੋਨਿ ਸੰਕਟ ਨਰਕ ਭੁੰਚਤ ਸਾਸਨ ਦੂਖ ਗਰਤਿ ਗਰਿਓ ਹੈ। ” (ਗਲਦਾ ਹੈ) 
- ਸਮੁ ੫, ੮":੫ (1388) 
(2) ਗਲੇ 
“ਨਾਨਕ ਸੁਆਮੀ ਗਰਿ ਮਿਲੇ ਹਉ ਗੁਰ ਮਨਾਵਉਗੀ। ” 
- ਸਾਰ ੫, ੧੩੬, ੨੧ (1230) 


““ਗੁਸਾਂਈ ਗਰਿਸ ਰੂਪੇਣ ਸਿਮਰਣੰ ਸਰਬੜ੍ੂ ਜੀਵਣਹ। ” 
- ਸਸ ੫. ੫੪੧ (1359) 


(1) ਖੋਪਾ, ਨਾਰੀਏਲ ਦਾ ਮਗਜ਼ 
“ਗਰੀ ਛੁਹਾਰੇ ਖਾਂਦੀਆਂ ਮਾਣਨਿ੍‌ ਸੇਜੜੀਆ। ”” 
- ਆਸਾ ੧, ਅਸ ੧੧, ੩:੨ (417) 
(2) ਗੜੀ (ਗੋਦੜੀ); ਗਲੀ ਹੋਈ (ਮਹਾਨਕੋਸ਼) 
“ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਪਰਾਰਾ। ” (ਗੜੀ, ਗੋਦੜੀ) 


ਗਰੀਆ ---- ਗਲੀਆਂ 
“ਅਹੰ ਮਤ ਅਨ ਰਤ ਕੁਮਿਤ ਹਿਤ ਪ੍ਰੀਤਮ ਪੇਖਤ ਭੂਮਤ ਲਾਖ ਗਰੀਆ। ”? 
- ਕਾਨ ੫, ੩੦, ੧:੧ (1303) 


(ਅ. ਗਰੀਬ) ਨਿਰਧਨ, ਕੰਗਾਲ 
“ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਿ ਰਾਖੁ ਰਾਖੁ ਵਡ ਵਡਾ ਹੇ। ”” 
- ਗਉ ੪. ਸੋਹ ੪, ੪:੧ (13) 
(2) ਨਿਮਾਣਾ 
“ਮੋਹਿ ਗਰੀਬ ਕਉ ਲੇਹੁ ਰਲਾਇ। ” 
- ਆਸਾ ੫, ੮੯, ੪:੩ (393) 


(ਫਾ. ਗਰੀਬ ਨਿਵਾਜ਼) ਦੀਨਾਂ/ਨਿਰਧਨਾਂ ਉਪਰ ਦਇਆ ਕਰਨ ਵਾਲਾ) 


“ਪਾਰਬ੍ਰਹਮ ਗਰੀਬ ਨਿਵਾਜ। ” 
- ਗਉਂ ੫. ਸੁਖ ੧੧, ੪:੨ (277) 


ਹੋਰ ਰੂਪ: 
ਗਰੀਬ ਨਿਵਾਜਿ - 


“ਕੀਤੀਅਨੁ ਆਪਣੀ ਰਖ ਗਰੀਬ ਨਿਵਾਜਿ ਥਾਪਿ। ” 
- ਗੂਜ ੫, ਵਾਰ ੧੩੫ (521) 


ਗਰੀਬ ਨਿਵਾਜੁ 
“ਗਰੀਬ ਨਿਵਾਜੁ ਦਿਨੁ ਰੈਣਿ ਧਿਆਇ। ” (ਨਿਮਾਣਿਆਂ ਨੂੰ ਮਾਣ ਦੇਣ ਵਾਲਾ) 





1398 


- ਭੈਰ ੫, ੧੦, ੩:੨ (1138) 


- ਮਾਝ ੫, ੧੪, ੧੧੨ (98) 


- ਗਉਂ ੫, ੧੨੫", ੧:੧ (206) 


“ਏਕ ਮਹਲਿ ਤੂੰ ਆਪੇ ਆਪੇ ਏਕ ਮਹਲਿ ਗਰੀਬਾਨੋ। ” 
- ਗਉਂ ੫, ੧੨੬", ੧:੨ (206) 


“ਖਿਮਾ ਗਰੀਬੀ ਅਨਦ ਸਹਜ ਜਪਤ ਰਹਹਿ ਗੁਣਤਾਸ। ” 

- ਗਉਂ ੫. ਬਾਅ ੧੮:੫ (253) 
“ਬੁਧਿ ਗਰੀਬੀ ਖਰਚੁ ਲੈਹੁ ਹਉਮੈ ਬਿਖੁ ਜਾਰਉ। ” (ਬੁੱਧ ਦੀ ਗਰੀਬੀ, ਮੱਤ ਨੀਵੀ', 
ਨਿਮਰਤਾ) 

- ਆਸਾ ੫, ੧੧੪, ੨੨੧ (399) 


“ਨਾਨਕੁ ਗਰੀਬੁ ਕਿਆ ਕਰੈ ਬਿਚਾਰਾ ਹਰਿ ਭਾਵੈ ਤਿਤੁ ਗਹਿ ਚਲੀ। ”! (ਨਿਮਾਣਾ) 
- ਦੇਵ ੪, ੨, ੨੨ (527) 
(2) ਨਿਰਧਨ 
“ਐਸੋ ਭਾਉ ਬਿਦਰ ਕੋ ਦੇਖਿਓ ਓਹੁ ਗਰੀਬੁ ਮੋਹਿ ਭਾਵੈ। ” 
- ਮਾਰੂ ਕਬ, ੯, ੧":੨ (1105) 
ਇਕ ਪੰਛੀ ਜੋ ਵਿਸ਼ਨੰ ਦਾ ਵਾਹਨ ਮੰਨਿਆ ਜਾਂਦਾ ਹੈ 
“ਗਰੁੜ ਚੜ੍ਹੇ ਗੋਬਿੰਦ ਆਇਲਾ। ” 
- ਭੈਰ ਨਾਮ, ਵਿ ੧੫੨ (1166) 
“ਬਿਸੀਅਰ ਬਿਸੂ ਭਰੇ ਹੈ ਪੂਰਨ ਗੁਰੁ ਗਰੁੜ ਸਬਦੁ ਮੁਖਿ ਪਾਂਵੈਗੋ। ” 
- ਕਾਨ ੪, ਰਿ ੨:੧ (1311) 
(2) ਗਾਰੂੜ ਮੰਡ, ਉਹ ਮੰਡ ਜਿਸ ਨਾਲ ਸੱਪ ਦਾ ਜ਼ਹਿਰ ਨਹੀਂ ਚੜਦਾ 
“ਗਰੁੜ ਮੁਖਿ ਨਹੀ ਸਰਪ ਤੁਾਸ। ”” 
- ਮਾਲੀ ੫, ੩, ੩੧ (987) 


ਨਰਮ, ਮੂੰਹ ਵਿਚ ਘੁਲ/ਪੰਘਰ ਜਾਣ ਵਾਲਾ, ਰਿੱਧੇ ਹੋਏ ਚਾਵਲ 
“ਭਾਰ ਅਠਾਰਹ ਮੇਵਾ ਹੋਵੈ ਗਰੁੂੜਾ ਹੋਇ ਸੁਆਉ। ” 
- ਮਾਝ ੧, ਵਾਰ ੯ਸ, ੧, ੨੧ (142) 
“ਗਰੁੜਾ ਖਾਣਾ ਦੁਧ ਸਿਉ ਗਾਡਿ। ” 
- ਬਸੰ ੧, ੩, ੧:੪ (1169) 


--- ਗਾਰੜੁ ਮੰਤਰ, ਸੱਪ ਦੇ ਜ਼ਹਿਰ ਦੇ ਅਸਰ ਨ ਦੂਰ ਕਰਨ ਵਾਲਾ ਮੰਤਰ 





1399 


“ਚਹੁ ਦਿਸ ਫੂਲਿ ਰਹੀ ਬਿਖਿਆ ਬਿਖੁ ਗੁਰ ਮੰਤ੍ਰ ਮੂਖਿ ਗਰੁੜਾਰੀ। ” 

- ਸਾਰ ੫, ੨੫, ੧:੧ (1209) 
ਸੱਪ ਦੇ ਵਿਹੁ ਨੰ ਕੱਟਣ ਵਾਲਾ ਗਾਰੂੜ ਮੰਤਰ 
““ਗਰੁੜੁ ਸਬਦੁ ਮੁਖਿ ਪਾਇਆ ਹਊਮੈ ਬਿਖੁ ਹਰਿ ਮਾਰੀ। ” 

- ਮਲਾ ੩, ੯, ੧੨ (1260) 


“ਗੁਰੂ ਮੁਖੁ ਦੇਖਿ ਗਰੂ ਸੁਖੁ ਪਾਯਉ । ”” 
- ਸਵ ੪, ਨਲ ੧੦੧ (1400) 


“ਤਿਤੁ ਨਾਮਿ ਗੁਰੂ ਗੰਭੀਰ ਗਰੂਅ ਮਤਿ ਸਤ ਕਰਿ ਸੰਗਤਿ ਉਧਰੀਆ” 
- ਸਵ ੩, ੪:੩ (1393) 


“ਕਹੁ ਨਾਨਕ ਸੋਢੀ ਨਰੁ ਗਰੂਆ ਜੋ ਪ੍ਰਭ ਕੇ ਗੁਨ ਗਾਵੈ । ” 
- ਬਿਲਾ ੯, ੩, ੩:੨ (831) 


(ਅ. ਗਰੂਰ) ਘਮੰਡ, ਗਰਵ, ਅਹੰਕਾਰ 
“ਜਪੁ ਤਪੁ ਸੰਜਮੁ ਨਾਲਿ ਤੁਧੁ ਹੋਰੁ ਮੁਚੁ ਗਰੂਰੁ । ” 


- ਰਾਮ ਬਸ, ਵਾਰ ੫:੨ (967) 


(1) ਗੀਚੀ, ਗਰਦਨ 
“ਲਾਵੈ ਮਾਤ ਪਿਤਾ ਸਦਾ ਗਲ ਸੇਤੀ ਮਨਿ ਜਾਣੈ ਖਟਿ ਖਵਾਏ। ” (ਭਾਵ ਛਾਤੀ) 
- ਸਿਰੀ ੪, ਪਹ ੩, ੨੩ (76) 
“ਕਿਉ ਖੁਲੈ ਗਲ ਜੇਵੜੀਆ ਜੀਉ ਬਿਨੁ ਗੁਰ ਅਤਿ ਪਿਆਰੇ । ? 
੍‌੍ - ਗਉ ਛੰਤ ੨, ੩:੨ (243) 
“ਇਹੁ ਸਰੀਰੁ ਕੂੜਿ ਕੁਸਤਿ ਭਰਿਆ ਗਲ ਤਾਈ ਪਾਪ ਕਮਾਏ। ” (ਗਲੇ ਤੱਕ, ਨੱਕੋ 
ਨੱਕ) 
- ਗਉ ੩, ਛੰਤ ੩, ੧:੪ (245) 
(2) ਬਾਤ, ਕਥਨ, ਬਚਨ 
“ਨਾਨਕ ਸਿਰਖੁਥੇ ਸੈਤਾਨੀ ਏਨਾ ਗਲ ਨ ਭਾਣੀ। ” 
- ਮਾਝ ੧, ਵਾਰ ੨੬ਸ, ੧, ੧:੧੮ (150) 
“ਓਹੁ ਗਲ ਫਰੋਸੀ ਕਰੇ ਬਹੁਤੇਰੀ ਓਸ ਦਾ ਬੋਲਿਆ ਕਿਸੈ ਨ ਭਾਇਆ। ” (ਗੱਲਾਂ 
ਦਾ ਖੱਟਿਆ ਖਾਣਾ) 
- ਗਉ ੪, ਵਾਰ ੮ਸ, ੪, ੨:੩ (303) 
“ਗੁਰ ਪੂਰੇ ਏਹ ਗਲ ਸਾਰੀ। ” (ਇਹ ਗਲ ਸਮਝਾਈ ਭਾਵ ਮਤੁ ਸਿਖਿਆ ਉਦੇਸ਼ 
ਦਿਤਾ ਹੈ) 
- ਸੋਰ ੫, ੮੦, ੧:੪ (628) 
(3) ਪੁਛ ਪਰਤੀਤ (ਭਾਵ) 
“ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ । ” 
- ਤਿਲੰ ੧, ੫, ੧:੪ (722) 





1400 


(4) ਕੰਮ 
“ਜਿ ਗਲ ਕਰਤੇ ਭਾਵੈ ਸਾ ਨਿਤ ਨਿਤ ਚੜੈ ਸਵਾਈ ਸਭ ਝਖਿ ਝਖਿ ਮਰੈ ਲੋਕਾਈ। ” 
- ਬਿਲਾ ੪, ਵਾਰ ੪:੫ (850) 
“ਜੋ ਕੀਨੀ ਕਰਤਾਰਿ ਸਾਈ ਭਲੀ ਗਲ। ”! (ਉਪਾਉ) 
- ਰਾਮ ੫. ਵਾਰ ੧੬:੫ (964) 
(5) ਖਬਰ 
“ਦੁਨੀਆ ਲਬਿ ਪਇਆ ਖਾਤ ਅੰਦਰਿ ਅਗਲੀ ਗਲ ਨ ਜਾਣੀਆ। ? 
- ਮਾਰੂ ੫, ਅਸ ੮, ੪:੩ (1020) 
(6) ਬੇਨਤੀ, ਅਰਦਾਸ (ਭਾਵ) 
“ਜਿਨ ਕਾ ਪਖੁ ਕਰਹਿ ਤੂ ਸੁਆਮੀ ਤਿਨ ਕੀ ਊਪਰਿ ਗਲ ਤੁਧੁ ਆਣੀ ਹੇ। ” (ਮੰਨੀ 
ਹੈ) 
- ਮਾਰੂ ੪, ਸੋਲਾ ੨, ੧੪:੩ (1071) 
ਗਲਉਰੇ ---- ਪਾਨ ਦੇ ਬੀੜੇ 
“ਝੈਠਿ ਸਿੰਘੁ ਘਰਿ ਪਾਨ ਲਗਾਵੈ ਘੀਸ ਗਲਉਰੇ ਲਿਆਵੈ । ? 
- ਆਸਾ ਕਬ, ੬, ੨੧ (477) 


“ਤੇਰੇ ਗਲਹਿ ਤਉਕੁ ਪਗ ਬੇਰੀ । ” 
- ਸੋਰ ਕਬ, ੫, ੨੧੧ (655) 
ਹੋਰ ਰੂਪ: 
ਗਲਹੁ - 
“ਜਮ ਕਾ ਫਾਹਾ ਗਲਹੁ ਨ ਕਟੀਐ ਫਿਰਿ ਫਿਰਿ ਆਵੈ ਜਾਇ। ” (ਗੱਲ ਵਿਚੋ) 
- ਸਿਰੀ ੪, ਵਾਰ ੯ਸ, ੩, ੧:੪ (85) 
ਗਲਾਂ, ਬਚਨ 
“ਖੁਭੜੀ ਕੁਥਾਇ ਮਿਠੀ ਗਲਣਿ ਕੁਮੰੜੀਆ। ” 
- ਸਲੋ ੫, ੧੧:੧ (1425) 
(1) ਡਿਗ ਪਏ 
“ਅੰਧ ਕੂਪ ਮਹਿ ਗਲਤ ਥੇ ਕਾਢੇ ਦੇ ਹਾਥੇ।” (ਡਿਗੇ ਪਏ ਸੀ) 
- ਬਿਲਾ ੫, ੪੯, ੧:੨ (813) 
(2) (ਫਾ. ਗ਼ਲਤਾਨ) ਖਚਿਤ, ਲੀਨ, ਮਸਤ 
“ਤਨ ਮਨ ਗਲਤ ਭਏ ਠਾਕੁਰ ਸਿਉ ਆਪਨ ਲੀਏ ਮਿਲਾਈ। ”” 
- ਕਾਨ ੫, ੫, ੧":੨ (1299) 


ਗਲਤਾਨ ---- ਖਚਿਤ ਮਸਤ ਲੀਨ, ਵੇਖੋ “ਗਲਤ” (2) 
“ਮਨਿ ਤਨੇ ਗਲਤਾਨ ਸਿਮਰਤ ਪ੍ਰਭ ਨਾਮ ਹਰਿ ਅੰਮ੍ਰਿਤੁ ਪੀਵਤੇ ਜੀਉ। ”” 
- ਸਿਰੀ ੫, ਛੱਤ ੩, ੩:੨ (81) 


ਹੋਰ ਰੂਪ: 


ਗਲਤਾਨੂੰ - 





1401 


“ਭੰਭੈ ਭਵਜਲਿ ਡੁਬੋਹੁ ਮੁੜੇ ਮਾਇਆ ਵਿਚਿ ਗਲਤਾਨ ਭਇਆ। ” 
੍‌ - ਆਸਾ ੩, ਪਟੀ ੧੧:੧ (435) 
ਖਚਿਤ, ਲੀਨ, ਮਸਤ ਵੇਖੋ “ਗਲਤ” (2) 
“ਮਨ ਤਨ ਗਲਤੁ ਭਏ ਕਿਛੁ ਕਹਣੁ ਨ ਜਾਈ ਰਾਮ। ” 
- ਬਿਹਾ ੫, ਛੰਤ ੫, ੪:੧ (545) 
“ਮਹਾ ਬਿਕਾਰ ਘੋਰ ਦੁਖ ਸਾਗਰ ਤਿਸੁ ਮਹਿ ਪ੍ਰਾਣੀ ਗਲਤੁ ਪਇਆ। ”” (ਗਰਕਦਾ 


- ਬਿਲਾ ੫, ੧੧੦, ੨੧ (826) 


- ਜਪੁ ੧, ੧੮:੪੩ (4) 


“ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ। ”” 
- ਜਪੁ ੧, ੩੨੯੪ (7) 


ਹੋਰ ਰੂਪ: 
ਗਲਾਂ - 
“ਹੋਰਿ ਗਲਾਂ ਸਭਿ ਕੂੜੀਆ ਤੁਧੁ ਭਾਵੈ ਪਰਵਾਣੁ । ” 


- ਸਿਰੀ ੧, ੫, ੪੩ (16) 
(2) ਹਾਲ 
“ਤਾ ਕੀਆ ਗਲਾ ਕਥੀਆ ਨਾ ਜਾਹਿ। ? 
- ਜਪੁ ੧, ੩੬੫ (8) 
(3) ਕੰਮ 
“ਗਿਆਨ ਧਿਆਨ ਪੂਰਨ ਪਰਮੇਸੁਰ ਪ੍ਰਭੁ ਸਭਨਾ ਗਲਾ ਜੋਗਾ ਜੀਉ । ” 
- ਮਾਝ ੫, ੪੮, ੨:੩ (108) 
“ਸਭੇ ਗਲਾ ਆਪਿ ਥਾਟਿ ਬਹਾਲੀਓਨੁ । ” 
- ਸੋਰ ੪, ਵਾਰ ੨੮੧ (653) 
(4) ਕੋੜਮਾ, ਟੋਲਾ, ਵਗ 
“ਦਯਿ ਵਿਗੋਏ ਫਿਰਹਿ ਵਿਗੁਤੇ ਫਿਟਾ ਵਤੈ ਗਲਾ । ? 
- ਮਾਝ ੧, ਵਾਰ ੨੬ਸ, ੧, ੧:੧੧ (150) 
(5) ਪ੍ਰਕਾਰ (ਭਾਵ) 
“ਹਰਿ ਸੁਖਦਾਤਾ ਸਭਨਾ ਗਲਾ ਕਾ ਤਿਸ ਨੋ ਧਿਆਇਦਿਆ ਕਿਵ ਨਿਮਖ ਘੜੀ ਮੁਹੁ 
ਮੋੜੀਐ। ” (ਹਰ ਪ੍ਰਕਾਰ ਦੇ ਸੁਖ ਦੇਣ ਵਾਲਾ ਹੈ) 
- ਬਿਹਾ ੪, ਵਾਰ ੪੨ (550) 
(6) ਗੁਣ (ਭਾਵ) 
“ਧਰਮ ਰਾਇ ਹੈ ਦੇਵਤਾ ਲੈ ਗਲਾ ਕਰੇ ਦਲਾਲੀ। ” (ਗਲਾਂ ਲੈ ਕੇ ਭਾਵ ਗੁਣ ਵੇਖਕੇ) 
- ਰਾਮ ਬਸ, ਵਾਰ ੩:੨ (967) 
(7) ਗਰਦਨ 
“ਗਲਾ ਬਾਂਧਿ ਦੁਹਿ ਲੇਇ ਅਹੀਰੁ । ” 





1402 


- ਸਾਰ ਨਾਮ, ੧, ੨੪ (1252) 
“ਹੇਰਾ ਰੋਟੀ ਕਾਰਨੇ ਗਲਾ ਕਟਾਵੈ ਕਉਨੁ । ” 
- ਸਲੋ ਕਬ, ੧੮੮੨ (1374) 


--- ਗਾਲਿਆ, ਘੁਲਾਇਆ 
“ਤੇ ਗਰਭ ਜੋਨੀ ਗਾਲੀਅਹਿ ਜਿਉ ਲੋਨੁ ਜਲਹਿ ਗਲਾਇਓ। ” 
- ਮਾਲੀ ੪, ੩, ੩੨ (985) 


“ਗੁਰਸਿਖ ਪ੍ਰੀਤਿ ਗੁਰੁ ਮਿਲੈ ਗਲਾਟੇ । ? 
- ਗਉ ੪, ੪੧, ੪:੨ (164) 


“ਜਿਉ ਪਾਣੀ ਕਾਗਦੁ ਬਿਨਸਿ ਜਾਤ ਹੈ ਤਿਉ ਮਨਮੁਖ ਗਰਭਿ ਗਲਾਢੇ । ”? 
- ਗਉਂ ੪, ੫੯, ੩:੨ (171) 


- ਮਾਰੂ ੫, ੧੭, ੩:੨ (1004) 


“ਘਤਿ ਗਲਾਵਾਂ ਚਾਲਿਆ ਤਿਨਿ ਦੂਤਿ ਅਮਲ ਤੇ । ”” 
- ਗਉਂ ੪, ਵਾਰ ੩੨:੩ (317) 
ਗਲਾਵਿਆ --- ਗਲਾਵਾਂ, ਤੌਰ, ਗਲੇ ਦੀ ਰਸੀ 
“ਪਾਪਾ ਕਮਾਣੇ ਛਡਹਿ ਨਾਹੀ ਲੈ ਚਲੇ ਘਤਿ ਗਲਾਵਿਆ। ”” 
- ਆਸਾ ੫. ਛੰਤ ੧੧, ੨:੩ (460) 


ਹੋਰ ਰੂਪ: 
ਗਲਾਂਵੈ - 
“ਨਰਕਿ ਘੋਰਿ ਮੁਹਿ ਕਾਲੈ ਖੜਿਆ ਜਿਉ ਤਸਕਰੁ ਪਾਇ ਗਲਾਵੈ । ”” 
- ਗਉਂ ੪, ਵਾਰ ੮ਸ, ੪, ੧:੭ (303) 


(1) ਗਲੇ, ਨਾਲ ਭਾਵ ਛਾਤੀ ਮਿਲਾ ਕੇ 
“ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ। ”” 

- ਸਿਰੀ ੧, ੧੦, ੧੧ (17) 
“ਗੁਰਮੁਖਿ ਦਰਗਹ ਮੰਨੀਅਹਿ ਹਰਿ ਆਪਿ ਲਏ ਗਲਿ ਲਾਇ। ” 

- ਸਿਰੀ ੪, ੭੦, ੨੩ (42) 
(2) ਗਲੇ ਵਿਚ, ਗਰਦਨ ਦੁਆਲੇ 
“ਇਕਤੁ ਤਾਗੈ ਰਲਿ ਮਿਲੈ ਗਲਿ ਮੋਤੀਅਨ ਕਾ ਹਾਰੁ । ? 

- ਸਿਰੀ ੧, ਅਸ ੯, ੪੨ (58) 

“ਗਲਿ ਜੇਵੜੀ ਹਉਮੈ ਕੇ ਫਾਸਾ। ? 

- ਗਉਂ ੫, ੭੧, ੨:੩ (176) 
(3) ਗਲ ਜਾਂਦੇ, ਨਾਸ ਹੋ ਜਾਂਦੇ ਹਨ 





1403 


“ਗਰਭ ਜੋਨੀ ਵਾਸੁ ਪਾਇਦੇ ਗਰਭ ਗਲਿ ਜਾਣੇ । ” 
- ਗਉਂ ੩, ਅਸ ੩੭, ੩:੩ (163) 
“ਧਨ ਜੋਬਨ ਕਾ ਗਰਬੁ ਨ ਕੀਜੈ ਕਾਗਦ ਜਿਉ ਗਲਿ ਜਾਹਿਗਾ। ” 
- ਮਾਰੂ ਕਬ, ੧, ੧:੨ (1106) 
ਹੋਰ ਰੂਪ: 
ਗਲਿਆਂ - 
“ਹਰਿ ਬਿਸਰਤ ਤੇਰੇ ਗੁਣ ਗਲਿਆ। ” 
- ਆਸਾ ੧, ਸੋਪੁ ੩, ੧":੨ (12) 
“ਨਾਨਕ ਬਖਸਿ ਮਿਲਾਇਅਨੁ ਫਿਰਿ ਗਰਭਿ ਨ ਗਲਿਆ। ” (ਖਰਾਬ ਹੋਇਆ) 
- ਸਾਰ ੪, ਵਾਰ ੨੦੪੫ (1245) 
(4) ਜੁਮੇ, ਸਿਰ (ਭਾਵ) 
“ਓਸੁ ਅੰਦਰਿ ਕੂੜੁ ਕੂੜੋ ਕਰਿ ਬੁਝੈ ਅਣਹੋਦੇ ਝਗੜੇ ਦਯਿ ਓਸ ਦੈ ਗਲਿ 
ਪਾਇਆ। ”” 
- ਗਉ ੪, ਵਾਰ ੮ਸ, ੪, ੨੨ (303) 
(5) ਘੁਲ ਜਾਣਾ 
“ਜੈਸੇ ਅੰਭ ਕੁੰਡੁ ਕਰਿ ਰਾਖਿਓ ਪਰਤ ਸਿੰਧੁ ਗਲਿ ਜਾਹਾ। ”? 
- ਆਸਾ ੫, ੧੨੩. ੩੧ (402) 
(6) ਗਲੇ ਤੱਕ, ਗਲ ਗਲ ਤੱਕ 
“ਸੈ ਗਲਿ ਅਉਗਣ ਮੁਠੜੀ ਬਿਨੁ ਪਿਰ ਝੂਰਿ ਮਰਾਉ। ” 
- ਮਾਰੂ ੧, ਅਸ ੯, ੨:੨ (1014) 


(1) ਗੱਲਾਂ ਨਾਲ, ਬੋਲਾਂ/ਕਥਨਾਂ ਨਾਲ 
“ਕਰਮਿ ਮਿਲੈ ਤਾ ਪਾਈਐ ਨਾਹੀ ਗਲੀ ਵਾਉ ਦੁਆਉ। ”? 
- ਸਿਰੀ ੧, ੬, ੨:੩ (16) 
ਗਲਤ - 
“ਗਲੰ) ਅਸੀ ਚੰਗੀਆਂ ਆਚਾਰੀ ਬੁਰੀਆਹ। ” 
-ਸਮ ੪, ਵਾਰ ੭ਸ, ੧, ੨੧ (85) 
ਗਲੀਈ - 
“ਗਿਆਨੁ ਨ ਗਲੀਈ ਢੂਢੀਐ ਕਥਨਾ ਕਰੜਾ ਸਾਰੁ । ” (ਗਲਾਂ ਨਾਲ) 
- ਆਸਾ ੧, ਵਾਰ ੪ਸ, ੧, ੨:੮ (465) 
(2) ਗਲਾਂ ਵਿਚੋ” 
“ਗਲੀ ਗਲਾ ਸਿਰਜਣਹਾਰ । ”” 
- ਆਸਾ ੧, ੯, ੧੨ (351) 
(3) ਗਲਾਂ ਵਿਚ, ਗਰਦਨ ਦੁਆਲੇ 
“ਇਕਨਾ ਗਲੀ ਜੰਜੀਰੀਆ ਇਕਿ ਤੁਰੀ ਚੜਹਿ ਬਿਸੀਆਰ। ” 
- ਆਸਾ ੧, ਵਾਰ ੨੩:੩ (475) 
“ਗਲੀ ਜਿਨਾ ਜਪਮਾਲੀਆ ਲੋਟੇ ਹਥਿ ਨਿਬਗ । ? 
- ਆਸਾ ਕਬ, ੨, ੧੧੨ (475) 


ਹੋਰ ਰੂਪ: 





1404 


- ਮਲਾ ੧, ਵਾਰ ੨੧੧ (1287) 


“ਮੇਰੋ ਸੁੰਦਰੁ ਕਹਹੁ ਮਿਲੈ ਕਿਤੁ ਗਲੀ । ” 


- ਦੇਵ ੪, ੨, ੧":੧ (527) 
“ਆਵਣੁ ਜਾਣੁ ਨ ਸੁਝਈ ਭੀੜੀ ਗਲੀ ਫਹੀ। ”” 
- ਰਾਮ ੩, ਵਾਰ ੧੩ਸ, ੧, ੨:੫ (953) 
ਹੋਰ ਰੂਪ: 
ਗਲੀਆਂ - 
“ਜਿਉ ਮੀਹਿ ਵੁਠੈ ਗਲੀਆ ਨਾਲਿਆ ਟੋਭਿਆ ਕਾ ਜਲੂ ਜਾਇ ਪਵੈ ਵਿਚ ਸੁਰਸਰੀ 
ਸੁਰਸਰੀ ਮਿਲਤ ਪਵਿਤ੍ਰ ਪਾਵਨੁ ਹੋਇ ਜਾਵੈ । ” 
- ਬਿਲਾ ੪, ਵਾਰ ੧੩:੩ (854) 
ਗਲੀਆਂ - 
“ਅਉਘਟ ਰੁਧੇ ਰਾਹ ਗਲੀਆਂ ਰੋਕੀਆਂ। ” 
- ਮਲਾ ੧, ੨੩:੩ (1288) 
ਗਲੀਏ - 
“ਫਰੀਦਾ ਗਲੀਏ ਚਿਕੜੁ ਦੂਰਿ ਘਰੁ ਨਾਲਿ ਪਿਆਰੇ ਨੇਹੁ। ” (ਗਲੀਆਂ ਵਿਚ) 
- ਸਲੋ ਫਰ, ੨੪:੧ (1379) 


ਗੀਚੀ, ਗਰਦਨ 
“ਫਰੀਦਾ ਜਿ ਦਿਹਿ ਨਾਲਾ ਕਪਿਆ ਜੇ ਗਲੂ ਕਪਹਿ ਚੁਖ। ? 
- ਸਲੋ ਫਰ, ੭੬:੧ (1381) 


(1) ਸੜ/ਨਾਸ ਹੋ ਗਏ 
“ਬਡੇ ਬਡੇ ਅਹੰਕਾਰੀਆ ਨਾਨਕ ਗਰਬਿ ਗਲੇ । ”” 

- ਗਉਂ ੫. ਸੁਖ ੧੨ਸ:੨ (278) 
“ਮਾਨ ਮੁਨੀ ਮੁਨਿਵਰ ਗਲੇ ਮਾਨੁ ਸਭੈ ਕਉ ਖਾਇ। ”” 

- ਸਲੋ ਕਬ, ੧੫੬:੨ (1372) 

(2) ਗਲੇ ਗੀਚੀ 
“ਲਾਗੁ ਗਲੇ ਸੁਨੂ ਬਿਨਤੀ ਮੇਰੀ। ” (ਭਾਵ ਛਾਤੀ) 

- ਆਸਾ ਕਬ, ੩੫, ੧:੧ (484) 
“ਵਾ ਕੇ ਗਲੇ ਜਮ ਕਾ ਹੈ ਫਾਸ। ” 

- ਭੈਰ ਨਾਮ, ੮, ੩੪ (1165) 


(1) ਗਲ ਭਾਵ ਪੱਖ ਦਾ ਵੀ 
“ਜਿਸ ਦੈ ਚਿਤਿ ਵਸਿਆ ਮੇਰਾ ਸੁਆਮੀ ਤਿਸ ਨੋ ਕਿਉ ਅੰਦੇਸਾ ਕਿਸੈ ਗਲੈ ਦਾ 
ਲੋੜੀਐ। ”” 

- ਬਿਹਾ ੪, ਵਾਰ ੪:੧ (550) 
(2) ਗਲ/ਗੀਚੀ/ਗਰਦਨ ਦੁਆਲੇ 
“ਮਿਰਤਕ ਫਾਸ ਗਲੈ ਸਿਰਿ ਪੈਰੇ। ? 





1405 


- ਬਿਲਾ ੫, ੧੮, ੩:੨ (806) 
(3) ਸੜਦਾ/ਗਲਦਾ ਹੈ 
“ਭਗਤ ਕੀ ਨਿੰਦਾ ਗਰਭ ਮਹਿ ਗਲੈ। ” (ਭਾਵ ਜਨਮ ਮਰਨ ਵਿਚ ਪੈਦਾ ਹੈ) 
- ਭੈਰ ੫, ੩੪, ੨:੩ (1145) 
(4) ਗਲ ਭਾਵ ਕਿਰਿਆ 
““ਮਾਣੂ ਘਲੈ ਉਠੀ ਚਲੈ ਸਾਦੁ ਨਾਹੀ ਇਵੇਹੀ ਗਲੈ। ” 
- ਸਲੋ ੧, ੨੪, ੧੨ (1412) 
ਗਲੋਈਐ --- ਆਖੀ, ਸੁਣਾਈ ਹੈ 
“ਤਿਸੁ ਗੁਰ ਕੰਉ ਸਭਿ ਨਮਸਕਾਰੁ ਕਰਹੁ ਜਿਨਿ ਹਰਿ ਕੀ ਹਰਿ ਗਾਲ ਗਲੋਈਐ। ” 
- ਵਡ ੪, ਵਾਰ ੪:੫ (587) 
ਹੋਰ ਰੂਪ: 
ਗਲੋਹੀ - 
“ਗਿਆਨ ਧਿਆਨ ਨਾਨਕ ਵਡਿਆਈ ਸੰਤ ਤੇਰੇ ਸਿਉ ਗਾਲ ਗਲੋਹੀ। ”” 
- ਗਉ ੫, ੧੨੯", ੨੨ (207) 
(ਫਾ. ਗਲੋਲਾ) ਅਫੀਮ, (ਨਸ਼ੇ) ਦੀ ਗੋਲੀ 
“ਅਮਲੁ ਗਲੋਲਾ ਕੂੜ ਕਾ ਦਿਤਾ ਦੇਵਣਹਾਰਿ। ” 
- ਸਿਰੀ ੧, ੫, ੧:੧ (15) 


“ਗਲ੍ਹਾ ਪਿਟਨਿ ਸਿਰੁ ਖੋਹੇਨਿ। ” 


- ਸਲੋ ੧, ੬੨ (1410) 


<< ਗੀ 
“ਆਆਧੈ ਆਪੁ ਖਾਇ ਹਉ ਮੇਟੈ ਅਨਦਿਨੁ ਹਰਿ ਰਸ ਗੀਤ ਰਵਈਆ। ” 
- ਬਿਲਾ ੪, ਅਸ ੧, ੧੧ (833) 


“ਸੁਭ ਬਚਨ ਰਮਣੰ ਗਵਣੰ ਸਾਧ ਸੰਗੇਣ ਉਧਰਣਹ। ” 
- ਗਾਥਾ ੫, ੧੯੧ (1361) 
(1) ਜਾਣ 
“ਨਹੀ ਹੋਤ ਊਹਾ ਉਸੁ ਗਵਨ। ” 
-ਗਉ ੫. ਸੁਖ ੪, ੬:੮ (267) 
(2) ਆਵਾਗਵਨ, ਜਨਮ ਮਰਨ 
“ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨਿ ਜੀਤ। ”” 
- ਗਉਂ ੫, ਬਾਅ ੩੮ਸ:੧ (258) 
“'ਮਿਟਿ ਗਏ ਗਵਨ ਪਾਏ ਬਿਸ੍ਰਾਮ। ” (ਜੂਨਾਂ ਦੀਆਂ ਫੇਰੀਆਂ) 
- ਗਉ ੫. ਸੁਖ ੧੧, ੮:੯ (278) 





1406 


“ਸਤਿਗੁਰ ਕੈ ਜਨਮੇ ਗਵਨੁ ਮਿਟਾਇਆ। ”” 
- ਰਾਮ ੧, ਸਿਗੋ ੨੦:੧ (940) 
(3) ਫਿਰਨਾ 
“ਥਿਤਿ ਪਾਈ ਚੁਕੇ ਭੂਮ ਗਵਨ। ” 
੍‌੍ -ਗਉ ੫, ਸੁਖ ੧੮, ੭:੯ (287) 
“ਖਟੁ ਸਾਸਤ ਉਚਰਤ ਰਸਨਾਗਰ ਤੀਰਥ ਗਵਨ ਨ ਥੋਰੀ। ” (ਭਾਵ ਤੀਰਥ 


- ਸਾਰ ੫. ੬੦, ੧੧ (1216) 


ਗਵਨੁ - 
“ਤਪੇ ਤਪੀਸਰ ਜੋਗੀਆ ਤੀਰਥਿ ਗਵਨੁ ਕਰੇ। ” (ਭਰਮਨ, ਭਾਵ ਤੀਰਥ ਯਾਤਰਾ) 

- ਸਿਰੀ ੫, ਅਸ ੨੬, ੫:੨ (70) 
“ਕਰਿ ਗਵਨੁ ਬਸੁਧਾ ਤੀਰਥਹ ਮਜਨੁ ਮਿਲਨ ਕਉ ਨਿਰੰਜਨਾ। ” (ਧਰਤੀ ਉਤੇ 
ਭਰਮਣ ਕਰਦੇ) 


- ਆਸਾ ੫, ਛੰਤ ੫, ੧:੪ (455) 


(1) ਭਰਮਨ ਯਾਤਰਾ ਵੇਖੋ “ਗਵਨ? (3) 
“ਅਨਿਕ ਜਤਨ ਗਵਨੁ ਕਰਉ। ”” (ਤੀਰਥ ਯਾਤਰਾ) 
- ਕੇਦਾ ੫, ੨, ੧:੧ (1119) 
(2) ਸਫਰ, ਪੈੱਡਾ 
“£ਗਵਨੁ ਕੀਆ ਧਰਤੀ ਭਰਮਾਤਾ। ” 
- ਮਾਝ ੫, ੧੨, ੩੨ (98) 
“ਦੂਰਿ ਗਵਨੁ ਸਿਰ ਊਪਰਿ ਮਰਨਾ। ”” (ਪੈਂਡਾ) 
- ਸੂਹੀ ਰਵਿ, ੨, ੧:੪ (794) 
(3) ਚਲਾਣਾ 
“ਗਵਨੁ ਕਰੈਗੋ ਸਗਲੋ ਲੋਗਾ। ” (ਭਾਵ ਮਰ ਜਾਣਗੇ) 
- ਗਉਂ ੫, ਅਸ ੪, ੪:੪ (237) 
“ਸੰਗਿ ਨ ਸਾਥੀ ਗਵਨੁ ਇਕੇਲਾ। ” 
- ਸੂਹੀ ਰਵਿ, ੧, ੨:੪ (793) 
(4) ਆਵਾਗਵਨ, ਜਨਮ ਮਰਨ, ਵੇਖੋ “ਗਵਨ?” (2) 
(1) ਮੇਟ ਕੇ, ਗਵਾ ਕੇ 


“ਸਤਗੁਰ ਕੀ ਸੇਵਾ ਗਾਖੜੀ ਸਿਰੁ ਦੀਜੈ ਆਪੁ ਗਵਾਇ। ”? 
- ਸਿਰੀ ੩, ੩੬, ੪੧ (27) 


ਹੋਰ ਰੂਪ: 
ਗਵਾਇਆ - 
“ਦਾਸਨਿ ਦਾਜ ਹੋਇ ਕੈ ਜਿਨੀ ਵਿਚਹੁ ਆਪੁ ਗਵਾਇਆ। ” 
- ਮਾਝ ੧, ਵਾਰ ੧੬:੭ (145) 


ਗਵਾਇਣ - 
“ਸਾਧੂ ਧੂਰਿ ਕਰਉ ਨਿਤ ਮਜਨੁ ਸਭ ਕਿਲਬਿਖ ਪਾਪ ਗਵਾਇਣ। ”” 





1407 


- ਨਟ ੫. 2, ੧੧ (979) 
ਗਵਾਇਦਾ - 
“ਏਕੰਕਾਰੁ ਵਸੈ ਮਨਿ ਭਾਵੈ ਹਉਮੈ ਗਰਬੁ ਗਵਾਇਦਾ। ”” 
- ਮਾਰੂ ੧, ਸੋਲਾ ੧੩, ੧੧:੩ (1034) 
ਗਵਾਈ - 
“ਮਨੁ ਤਨੁ ਅਰਪੀ ਆਪੁ ਗਵਾਈ ਚਲਾ ਸਤਿਗੁਰ ਭਾਏ । ” 
- ਸਿਰੀ ੩, ਅਸ ੨੨, ੭੨ (68) 
ਗਵਾਈਐ - 
“ਸਿਝੈ ਦਰਿ ਦੀਵਾਨਿ ਆਪੁ ਗਵਾਈਐ। ” 
- ਮਾਝ ੧, ਵਾਰ ੯:੨ (142) 
“ਕੋਇ ਨ ਲਾਗੈ ਬਿਘਨੁ ਆਪੁ ਗਵਾਈਐ। ” 
- ਗੂਜ ੫, ਵਾਰ ੮:੫ (520) 
ਗਵਾਏ - 
“ਅੰਤਰਿ ਲਾਗਿ ਨ ਤਾਮਸੁ ਮੁਲੇ ਵਿਚਹੁ ਆਪੁ ਗਵਾਏ । ” 
- ਸਿਰੀ ੩, ੪੧, ੩:੨ (29) 
(2) ਬੇ ਅਰਥ ਲੰਘਾ ਕੇ 
“ਬਿਨੁ ਸਬਦੈ ਪਿਰੁ ਨ ਪਾਈਐ ਬਿਰਥਾ ਜਨਮੁ ਗਵਾਇ। ” 
- ਸਿਰੀ ੩, ੪੭, ੨੩ (32) 
ਹੋਰ ਰੂਪ: 
ਗਵਾਇਓ - 


“ਮਾਇਆ ਮੂਠਾ ਚੇਤਸਿ ਨਾਹੀ ਜਨਮੁ ਗਵਾਇਓ ਆਲਸੀਆ। ” (ਲੰਘਾ ਦਿਤਾ) 
- ਸਿਰੀ ਤ੍ਰਿਲੋ ੨, ੨੨ (93) 


ਗਵਾਇਆ - 
“ਮਾਲ ਕੈ ਮਾਣੈ ਰੂਪ ਕੀ ਸੋਭਾ ਇਤ੍ਹ ਬਿਧੀ ਜਨਮੁ ਗਵਾਇਆ। ?” 
੍‌੍ ਰਹ - ਸਿਰੀ ੧, ੨੭, ੧੨ (24) 
ਗਵਾਈ - 
“ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ ਖਾਇ। ?” 
- ਗਉ ੧, ੧੮, ੧:੧ (156) 
ਗਵਾਈਐ - 
“ਦੂਜੀ ਕਾਰੈ ਲਗਿ ਜਨਮੁ ਗਵਾਈਐ। ”” 
੍‌੍ - ਮਾਝ ੧, ਵਾਰ ੧੪:੩ (144) 
ਗਵਾਏ - 
“ਦੂਜੈ ਭਾਇ ਬਿਰਥਾ ਜਨਮੁ ਗਵਾਏ। ” (ਬੇ ਅਰਥ ਲੰਘਾ ਦੇਵੇ) 
- ਮਾਝ ੩, ਅਸ ੨੪, ੬੧੨ (123) 
(3) ਖੋਹ/ਗੁੰਮਾ/ਗੁਆ ਦੇਣਾ 
“ਮਨਮੁਖ ਸਬਦ ਨ ਜਾਣਨੀ ਜਾਸਨਿ ਪਤਿ ਗਵਾਇ” 
- ਸਿਰੀ ੩, ੫੨, ੩੨ (33) 
“ਰੋਵੈ ਦਹਸਿਰ ਲੰਕ ਗਵਾਇ। ” 
- ਰਾਮ ੩, ਵਾਰ ੧੪ਸ, ੧, ੧:੭ (954) 





1408 


ਹੋਰ ਰੂਪ: 
ਗਵਾਇਓ - 
“ਪਿਰੁ ਛੈਲ ਛਬੀਲਾ ਛਡਿ ਗਵਾਇਓ ਦੁਰਮਤਿ ਕਰਮਿ ਵਿਹੂਣੀ। ” 
- ਰਾਮ ੫. ਵਾਰ ੬ਸ, ੫. ੧:੫ (959) 
ਗਵਾਇਆ - 
“ਗੁਰਮੁਖਿ ਲਾਧਾ ਮਨਮੁਖਿ ਗਵਾਇਆ। ”” 


- ਆਸਾ ੪, ਸੋਪੁ ੨, ੧:੩ (11) 


ਗਵਾਇਦਾ - 
“ਕਰੁਤਾ ਬੀਜੁ ਬੀਜੇ ਨਹੀ ਜੰਮੈ ਸਭੁ ਲਾਹਾ ਮੂਲੁ ਗਵਾਇਦਾ। ”” 
- ਮਾਰੂ ੫, ਸੋਲਾ ੫, ੫:੩ (1075) 
ਗਵਾਇਨਿ - 
“ਮਾਊ ਪੀਊ ਕਿਰਤੁ ਗਵਾਇਨਿ ਟਬਰ ਰੋਵਨਿ ਧਾਹੀ। ” 
- ਮਾਝ ੧, ਵਾਰ ੨੬ਸ, ੧, ੧:੪ (149) 
ਗਵਾਈ - 
“ਗੁਣਾ ਗਵਾਈ ਗੰਠੜੀ ਅਵਗਣ ਚਲੀ ਬੰਨਿ। ” 
- ਸਿਰੀ ੧, ੨੪, ੪੧੨ (23) 
ਗਵਾਈਆ - 
“ਸਾਹਾਂ ਸੁਰਤਿ ਗਵਾਈਆ ਰੰਗ ਤਮਾਸੈ ਚਾਇ। ” 
- ਆਸਾ ੧, ਅਸ ੧੧, ੫:੨ (417) 
ਗਵਾਈਐ - 
“ਲਿਖੇ ਬਾਝਹੁ ਸੁਰਤਿ ਨਾਹੀ ਬੋਲਿ ਬੋਲਿ ਗਵਾਈਐ। ”” (ਭਾਵ ਖੁਸ਼ੀ ਦਾ ਹੈ, ਬੇਅਰਥ 
ਬੋਲੀਦਾ ਹੈ) 
- ਵਡ ੧, ਛੰਤ ੧, ੧:੪ (566) 
ਗਵਾਏ - 
“ਮਰਿ ਮਰਿ ਜਨਮੈ ਪਤਿ ਗਵਾਏ ਅਪਣੀ ਬਿਰਥਾ ਜਨਮੁ ਗਵਾਵਣਿਆ। ” 
- ਮਾਝ ੩, ਅਸ ੧੯, ੩:੩ (120) 
(4) ਖਤਮ ਕਰ, ਦੂਰ ਕਰ, ਮੇਟ ਕੇ 
“ਮਨਮੁਖ ਮੈਲੇ ਮੈਲੇ ਮੁਏ ਜਾਸਨਿ ਪਤਿ ਗਵਾਇ। ”? 
- ਸਿਰੀ ੩, ੬੪, ੨੧੨ (39) 
“ਨਾਨਕ ਰੋਗੁ ਗਵਾਇ ਮਿਲਿ ਸਤਗੁਰ ਸਾਧੂ ਸਜਨਾ। ” 
- ਗਉ ੪, ਵਾਰ ੩ਸ, ੪, ੧੨ (301) 
“ਸੇਖਾ ਅੰਦਰਹੁ ਜੋਰੁ ਛਡਿ ਤੂ ਭਉ ਕਰਿ ਝਲੁ ਗਵਾਇ। ” (ਦੂਰ ਕਰ) 
- ਬਿਹਾ ੪, ਵਾਰ ੯ਸ, ੩, ੧:੧ (551) 


ਹੋਰ ਰੂਪ: 
ਗਵਾਇਓ - 
“ਮਾਨਿ ਆਗਿਆ ਸਰਬ ਸੁਖ ਪਾਏ ਦੂਖਹ ਠਾਉ ਗਵਾਇਓ। ” (ਦੂਰ ਕੀਤਾ) 
- ਗਉ ੫, ੧੩੬", ੩:੧ (209) 


ਗਵਾਇਆ - 
“ਜਨਮ ਜਨਮ ਕਾ ਰੋਗੁ ਗਵਾਇਆ। ” (ਦੂਰ ਕੀਤਾ) 





1409 


- ਮਾਝ ੫. ੪੬, ੩੨ (108) 
ਗਵਾਇਸੀ - 
“ਜਿਨ ਅੰਦਰਿ ਨਾਮੁ ਨਿਧਾਨੁ ਹੈ ਤਿਨ ਕਾ ਭਉ ਸਭੁ ਗਵਾਇਸੀ। ” (ਦੂਰ ਕਰੇਗਾ) 
- ਗਉਂ ੪, ਵਾਰ ੧੮ਸ, ੪, ੧:੩ (310) 
ਗਵਾਇਹਿ - 
“ਰੋਗੁ ਗਵਾਇਹਿ ਆਪਣਾ ਤ ਨਾਨਕ ਵੈਦੁ ਸਦਾਇ। ”” 
- ਮਲਾ ੧, ਵਾਰ ੩ਸ, ੨, ੨:੪ (1279) 
ਗਵਾਇਦਾ - 
“ਗਿਆਨ ਰਤਨੁ ਸਦਾ ਘਟਿ ਚਾਨਣ ਅਗਿਆਨ ਅੰਧੇਰੁ ਗਵਾਇਦਾ। ”” 
- ਮਾਰੂ ੩, ਸੋਲਾ ੧੯, ੧੨੦੩ (1063) 
ਗਵਾਈ - 
“ਆਵਣੁ ਜਾਣਾ ਜੰਮਣੁ ਮਰਣਾ ਮਨਮੁਖਿ ਪਤਿ ਗਵਾਈ। ” (ਖਤਮ ਕਰ ਬੈਠੇ) 
- ਸਿਰੀ ੩, ੪੫, ੨੨ (31) 
“ਸਾਇਰ ਕੀ ਪੁਤ੍ਰੀ ਬਿਦਾਰਿ ਗਵਾਈ। ” (ਮਾਰ ਕੇ ਦੂਰ ਕੀਤੀ ਭਾਵ ਮਾਰ ਦਿਤੀ) 
- ਗਉਂ ੩, ਅਸ, ੨, ੮:੨ (230) 
“ਤ੍ਰਿਸਨਾ ਅਗਨਿ ਬੁਝੀ ਖਿਨ ਅੰਤਰਿ ਗੁਰਿ ਮਿਲਿਐ ਸਭ ਭੁਖ ਗਵਾਈ। ” (ਦੂਰੀ 
ਹੋਈ/ਤ੍ਰਿਪਤ ਹੋ ਗਈ) 
- ਸੂਹੀ ੪8, ੫, ੧":੨ (732) 


ਗਵਾਈਆ - 
“ਸਚੁ ਗੁਰਮੁਖਿ ਜਿਨੀ ਸਲਾਹਿਆ ਤਿਨਾ ਭੁਖਾ ਸਭਿ ਗਵਾਈਆ । ” (ਦੂਰ 


ਕੀਤੀਆਂ, ਮਿਟਾਈਆਂ) 
- ਗਉ ੪, ਵਾਰ ੨੩:੫ (313) 
ਗਵਾਈਐ - 
“ਹਉਮੈ ਰੋਗੁ ਗਵਾਈਐ ਸਬਦਿ ਸਚੈ ਸਚੁ ਭਾਖੁ । ? 
- ਸਿਰੀ ੧, ਅਸ ੧੩, ੮:੩ (62) 
ਗਵਾਏ - 
“ਸੋ ਐਸਾ ਹਰਿ ਨਾਮੁ ਜਪੀਐ ਮਨ ਮੇਰੇ ਜੁ ਮਨ ਕੀ ਤ੍ਰਿਸਨਾ ਸਭ ਭੁਖ ਗਵਾਏ। ”? 
(ਦੂਰ ਕਰੇ, ਤ੍ਰਿਪਤ ਕਰੇ) 
- ਸਿਰੀ ੪, ਵਾਰ ੧੫:੩ (89) 
“ਹਮਰਾ ਹਰਿ ਧੜਾ ਜਿਨਿ ਏਹ ਧੜੇ ਸਭਿ ਗਵਾਏ । ” (ਦੂਰ ਕੀਤੇ, ਮੁਕਾ ਦਿੱਤੇ, 
ਨਿਰਾਰਥਕ ਕਰ ਦਿੱਤੇ) 
- ਆਸਾ ੪, ੫੪, ੪:੪ (366) 
“ਗ੍ਰਹਿ ਧਰਮੁ ਗਵਾਏ ਸਤਿਗੁਰੁ ਨ ਭੇਟੈ ਦੁਰਮਤਿ ਘੂਮਨ ਘੇਰੈ। ” (ਛੱਡ ਬਹਿੰਦਾ ਹੈ) 
- ਮਾਰੂ ੧, ਅਸ ੭, ੧:੨ (1012) 


“ਜੇ ਹਰਿ ਤਿਆਗਿ ਅਵਰ ਕੀ ਆਸ ਕੀਜੈ ਤਾ ਹਰਿ ਨਿਹਫਲ ਸਭ ਘਾਲ 
ਗਵਾਸਾ। ” 
- ਗੋਂਡ ੪, ੨, ੧੨ (860) 


ਗਵਾ/ਦੂਰ ਕਰ ਦੇਵੇਗਾ 





1410 


“ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭੁ 
ਗਵਾਸੀ। ”” 


- ਆਸਾ ੪, ਸੋਪੁ ੧, ੩:੩ (11) 


“ਜੋ ਸਤਿਗੁਰਿ ਮਾਰੇ ਤਿਨ ਜਾਇ ਮਿਲਹਿ ਰਹਦੀ ਖੁਹਦੀ ਸਭ ਪਤਿ ਗਵਾਹੀ। ” 
- ਗਉਂ ੪, ਵਾਰ ੧ਪ੫ਸ, ੪, ੨:੮ (309) 


“ਦਰਸਨੁ ਸਾਧ ਮਿਲਿਓ ਵਡਭਾਗੀ ਸਭਿ ਕਿਲਬਿਖ ਗਏ ਗਵਾਝਾ। ” 
- ਜੈਤ ੪, ੫, ੩੧ (698) 
(1) ਗਵਾ ਦਿਤਾ, ਦੂਰ ਕਰ ਲਿਆ 
“(ਮਨ ਮੇਰੇ ਜਿਨਿ ਅਪੁਨਾ ਭਰਮੁ ਗਵਾਤਾ। ” 
- ਸੋਰ ੫, ੬, ੧":੧ (610) 
ਹੋਰ ਰੂਪ: 
ਗਵਾਤੇ - 
“ਅਤਿ ਊਤਮ ਹਰਿ ਨਾਮੁ ਹੈ ਮੇਰੀ ਜਿੰਦੁੜੀਏ ਜਿਤੁ ਜਪਿਐ ਪਾਪ ਗਵਾਤੇ ਰਾਮ। ” 
(ਗਵਾ/ਦੂਰ ਕਰ ਲਏ) 
- ਬਿਹਾ ੪, ਛੰਤ ੩, ੪:੧ (539) 
(2) ਅਜਾਈ/ਵਿਅਰਥ ਗੁਆ ਲਿਆ 
“ਮਨਮੁਖ ਹਰਿ ਮੰਦਰ ਕੀ ਸਾਰ ਨ ਜਾਣਨੀ ਤਿਨੀ ਜਨਮੁ ਗਵਾਤਾ। ” 
- ਰਾਮ ੩, ਵਾਰ ੧੨:੪ (953) 


“ਹਰਿ ਰਾਮ ਬੋਲਿ ਹਰਿ ਰਾਮ ਬੋਲਿ ਸਭਿ ਪਾਪ ਗਵਾਧੂ । ” 
- ਸਾਰ ੪, ੯, ੨:੨ (1201) 


“ਸਭੁ ਮਨੁ ਤਨੁ ਹਰਿਆ ਹੋਇਆ ਅਹੰਕਾਰੁ ਗਵਾਪੈ। ”” 
- ਰਾਮ ੩, ਵਾਰ ੧੩:੪ (953) 


“ਕਰਤਾ ਚਿਤਿ ਨ ਆਵਈ ਮਨਮੁਖ ਅੰਧ ਗਵਾਰ। ” 
- ਸਿਰੀ ੫, ੭੧, ੧:੪ (42) 


ਗਵਾਰਾ - 
“ਮੇਰੀ ਮੇਰੀ ਕਰਿ ਕਰਿ ਡੁਬੇ ਖਪਿ ਖਪਿ ਮੁਏ ਗਵਾਰਾ। ”” 
- ਆਸਾ ੫, ੩੮, ੪:੨ (380) 


ਗਵਾਰਿ - 
“ਬਿਨੁ ਨਾਂਵੈ ਜਮ ਕੈ ਵਸਿ ਹੈ ਮਨਮੁਖਿ ਅੰਧ ਗਵਾਰਿ। ? 

- ਆਸਾ ੩, ੫੨੪੨ (365) 
(2) ਹੇ ਮੂਰਖ 





1411 


“ਦ੍ਰਿਸਟਿਮਾਨ ਸਭੁ ਬਿਨਸੀਐ ਕਿਆ ਲਗਹਿ ਗਵਾਰ। ” 
- ਬਿਲਾ ੫, ੩੧, ੨:੨ (808) 
ਗਵਾਰਾ - 
“ਸਤਿਗੁਰੁ ਨ ਸੇਵਹਿ ਮੂਰਖ ਅੰਧ ਗਵਾਰਾ। ” (ਹੇ ਅਸਭਯ) 
- ਮਾਝ ੩, ਅਸ ੧੧, ੪:੧ (115) 
(1) ਮੂਰਖ, ਪੇਂਡੂ ਅਸਭਯ, ਵੇਸ “ਗਵਾਰਾ” (1) 
ਹੋਰ ਰੂਪ: 
ਗਵਾਰੀ - 
“ਤੂ ਹਿਰਦੈ ਗੁਪਤੁ ਵਸਹਿ ਦਿਨੁ ਰਾਤੀ ਤੇਰਾ ਭਾਉ ਨ ਬੁਝਹਿ ਗਵਾਰੀ। ” 
- ਸੋਰ ੪, ੭, ੨੧੧ (607) 


ਗਵਾਰੁ - 
“ਤਿਸ ਸਿਉ ਪ੍ਰੀਤਿ ਨ ਕਰੈ ਗਵਾਰੁ । ” 


- ਗਉ ੫. ਸੁਖ ੪, ੩:੨ (267) 
ਗਵਾਰੈ - 
““ਨਿਰਵੈਰੈ ਸੰਗਿ ਵੈਰੁ ਰਚਾਏ ਪਹੁਚਿ ਨ ਸਕੈ ਗਵਾਰੈ। ” (ਮੂਰਖ) 
- ਸਾਰ ੫, ੧੦, ੪:੧ (1205) 
(2) ਨੀਵੀ", ਅਧਮ 
“ਗੁਜਰੀ ਜਾਤਿ ਗਵਾਰਿ ਜਾ ਸਹੁ ਪਾਏ ਆਪਣਾ। ” 
੍‌੍ - ਗੂਜ ੩, ਵਾਰ ੧੯ਸ, ੩, ੧:੧ (516) 


ਗਵਾਵਉ ---- ਗੁਆਉਂਦੇ, ਬੇਅਰਥ ਲੰਘਾਉਂਦੇ ਹੋ 
“ਮਾਨਸ ਜਨਮੁ ਅਮੋਲਕੁ ਪਾਇਓ ਬਿਰਥਾ ਕਾਹੇ ਗਵਾਵਉ । ? 
- ਗਉਂ ੯, ੫. ੧":੨ (219) 
ਹੋਰ ਰੂਪ: 
ਗਵਾਵਹਿ - 
“ਆਪਣਾ ਧਰਮੁ ਗਵਾਵਹਿ ਬੂਝਹਿ ਨਾਹੀ ਅਨੁਦਿਨ ਦੁਖਿ ਵਿਹਾਣੀ। ” (ਗੁਆ 
ਬਹਿੰਦਾ ਹੈ) 
- ਸਿਰੀ ੩, ੪੫, ੧੨ (31) 
“ਗੁਰਮੁਖਿ ਬੂਝਹਿ ਰੋਗੁ ਗਵਾਵਹਿ ਗੁਰ ਸਬਦੀ ਵੀਚਾਰਾ। ” (ਦੂਰ ਕਰ ਲਵੇ) 
- ਭੈਰ ੩, ੧੨, ੧੨ (1130) 
ਗਵਾਵਹੀ - 
“ਭਗਤਿ ਤੇਰੀ ਹੈਰਾਨੁ ਦਰਦੁ ਗਵਾਵਹੀ। ” (ਦੂਰ ਕਰ ਦਿੰਦੀ ਹੈ) 
- ਆਸਾ ੧, ਅਸ ੨੧, ੩੨ (422) 
ਗਵਾਵਹੁ - 
“ਕਾਹੇ ਕਲਰਾ ਸਿੰਚਹੁ ਜਨਮੁ ਗਵਾਵਹੁ।  (ਅਜਾਈ` ਗਵਾਉਂਦੇ ਹੋ) 
- ਬਸੰ ੧, ੯, ੧":੧ (1171) 
ਗਵਾਵਹੇ - 
“ਅਹੰਕਾਰੁ ਤਿਸਨਾ ਰੋਗੁ ਲਗਾ ਬਿਰਥਾ ਜਨਮੁ ਗਵਾਵਹੇ । ”” 
- ਆਸਾ ੩, ਛੰਤ ੭, ੬:੪ (441) 





1412 


“ਆਪਣੈ ਅਹੰਕਾਰਿ ਜਗਤੁ ਜਲਿਆ ਮਤ ਤੂ ਆਪਣਾ ਆਪੁ ਗਵਾਵਹੇ। ” (ਤਬਾਹ 
ਕਰ ਲਵੇ) 
- ਆਸਾ ੩, ਛੰਤ ੭, ੭:੪ (441) 
(1) ਚਲੇ ਜਾਣਾ, ਤੁਰ ਜਾਣਾ 
“ਜੋ ਘਰੁ ਛਡਿ ਗਵਾਵਣਾ ਸੋ ਲਗਾ ਮਨ ਮਾਹਿ। ”? 
- ਸਿਰੀ ੫, ੭੩, ੩੧ (43) 
(2) ਦੂਰ ਕਰਨਾ, ਮੇਟਨਾ 
“ਭਗਤ ਜਨਾ ਕੈ ਸੰਗਿ ਪਾਪ ਗਵਾਵਣਾ। ”” 
- ਸੋਰ ੪, ਵਾਰ ੨੫:੪ (652) 
(1) ਬਿਰਥਾ ਲੰਘਾ ਦੇਣਾ, ਅਜਾਈ ਗੁਆ ਦੇਣਾ 
“ਮਨਮੁਖ ਕਰਮ ਕਰੇ ਨਹੀ” ਪਾਏ ਬਿਨੁ ਨਾਂਵੈ ਜਨਮੁ ਗਵਾਵਣਿਆ। ”” 
- ਮਾਝ ੩, ਅਸ ੯, ੩:੩ (114) 
ਹੋਰ ਰੂਪ: 
ਗਵਾਵਤ - 
“ਜੈਸੇ ਕਾਗਦ ਕੇ ਭਾਰ ਮੁਸਾ ਟੂਕਿ ਗਵਾਵਤ ਕਾਮਿ ਨਹੀ ਗਾਵਾਰੀ। ”” 
ਹਨ - ਧਨਾ ੫, ੪੨, ੧":੨ (681) 
(2) ਦੂਰ ਕਰਨਾ 
“ਹਰਿ ਨਿਰਮਲੁ ਸਚੁ ਮੈਲੁ ਨ ਲਾਗੈ ਸਚਿ ਲਾਗੈ ਮੈਲੁ ਗਵਾਵਣਿਆ। ”” 
- ਮਾਝ ੩, ਅਸ ੧੨, ੪:੩ (116) 


(1) ਮਿਟਾਵੇ', ਤਿਆਗੇ 
“ਰਬ ਕੀ ਰਜਾਇ ਮੰਨੇ ਸਿਰ ਉਪਰਿ ਕਰਤਾ ਮੰਨੇ ਆਪੁ ਗਵਾਵੈ । ”” 
- ਮਾਝ ੧, ਵਾਰ ਦਸ, ੧, ੧:੪ (141) 
(2) ਗੁਆਮਖੋ ਬੈਠਣਾ 
“ਏਕ ਬਸਤੁ ਕਾਰਨਿ ਬਿਖੋਟਿ ਗਵਾਵੈ। (ਇਤਬਾਰ ਗੁਆ ਲੈਂਦਾ ਹੈ) 
- ਗਉ ੫. ਸੁਖ ੫, ੧੨ (268) 
“ਜੇ ਕੋਈ ਨਿੰਦ ਕਰੇ ਹਰਿ ਜਨ ਕੀ ਅਪੁਨਾ ਗੁਨੁ ਨ ਗਵਾਵੈ। ” (ਗੁਆਉਦਾ, 
ਛਡਦਾ) 
- ਬੈਰ ੪, ੩, ੧":੨ (720) 
(3) ਅਜਾਈ” ਲੰਘਾ ਦੇਣਾ 
“ਕਹਾ ਨਰ ਅਪਨੋ ਜਨਮੁ ਗਵਾਵੈ । ” 
- ਸਾਰੰ ੯, ੩, ੧":੧ (1231) 


(4) ਮਿਟਾ/ਦੂਰ ਕਰ ਲੈਦਾ ਹੈ 
“ਨਾਇ ਸੁਣਿਐ ਘਟਿ ਚਾਨਣਾ ਆਨੇਰੁ ਗਵਾਵੈ । ” 


- ਸਾਰ ੪, ਵਾਰ ੮:੨ (1240) 
ਗਵਿਆ ---- ਗਾਂਵਿਆ, ਸੰਗੀਤਮਈ ਰੂਪ ਵਿਚ ਉਚਾਰਿਆ 
“ਗੁਰ ਪੁਸਾਦਿ ਵਿਰਲੈ ਹੀ ਗਵਿਆ। ” 
- ਗਉਂ ੫. ਬਾਅ ੪੬:੪ (259) 





1413 


“ਤਹ ਜੋਤਿ ਪੁਗਾਸੁ ਅਨੰਦ ਰਸੁ ਅਗਿਆਨੁ ਗਵਿਤਾ। ”” 
- ਗੂਜ ੩, ਵਾਰ ੯:੩ (512) 


- ਗਉ ੫. ਸੁਖ ੧੮, ੪:੪ (287) 


- ਗਉ ੫. ਸੁਖ ੧੨, ੩:੬ (278) 


“ਹਾਟ ਪਟਣ ਗੜ ਕੋਠੜੀ ਸਚੁ ਸਉਦਾ ਵਾਪਾਰ। ” 
- ਸਿਰੀ ੧, ਅਸ ੭, ੨੩ (57) 
“ਇਸੁ ਗੜ ਮਹਿ ਹਰਿ ਰਾਮ ਰਾਇ ਹੈ ਕਿਛੁ ਸਾਦੁ ਨ ਪਾਵੈ ਧੀਠਾ। ” (ਸਰੀਰ ਰੂਪੀ 
ਕਿਲ੍ਹਾ) 
- ਗਉ ੪, ੬੧, ੧:੧ (171) 
ਵਿੰਗ ਟੇੜ, ਬੇਹਿਸਾਬੀ, ਰੌਲਾ, ਬਕਬਾਦ (ਮਹਾਨਕੋਸ਼) 
“ਗੜਬੜ ਕਰੈ ਕਉਡੀ ਰੰਗੁ ਲਾਇ। ”” 
- ਭੈਰ ੫, ੨੮, ੨੨ (1143) 


(1) ਕਿਲ੍ਹੇ ਦੀ 
“ਗੁਰ ਮਿਲਿ ਜੀਤਾ ਹਰਿ ਹਰਿ ਕੀਤਾ ਤੂਟੀ ਭੀਤਾ ਭਰਮ ਗੜਾ। ”” 
- ਆਸਾ ੫, ਛੰਤ ੧, ੪:੩ (453) 
(2) ਗੜੇ ਵਾਂਗ, ਓਲੇ ਵਾਂਗ 
“ਆਪੇ ਸਿਵ ਵਰਤਾਈਅਨੁ ਅੰਤਰਿ ਆਪੇ ਸੀਤਲੁ ਠਾਰੁ ਗੜਾ। ? 
- ਮਾਰੂ ੫, ਸੋਲਾ ੧੦, ੧੩:੩ (1082) 


ਕਿਲ੍ਹਾ, ਸਰੀਰ ਰੂਪੀ ਕਿਲਾ, ਵੇਖੋ “ਗੜ” 
“ਬਿਨਾ ਪਉੜੀ ਗੜਿ ਕਿਉ ਚੜਉ ਗੁਰ ਹਰਿ ਧਿਆਨ ਨਿਹਾਲ। ”” 

- ਸਿਰੀ ੧, ੯, ੨੩ (17) 
“ਹੁਕਮਿ ਸੰਜੋਗੀ ਗੜਿ ਦਸ ਦੁਆਰ। ” (ਸਰੀਰ ਰੂਪੀ ਕਿਲ੍ਹੇ ਦੇ) 

- ਗਉਂ ੧, ੫, ੪:੧ (152) 


“ਜਿਹ ਗੜ ਗੜਿਓ ਸੁ ਗੜ ਮਹਿ ਪਾਵਾ। ”? 
- ਗਉਂ ਕਬ, ਬਾਅ ੨੦:੪ (341) 
(1) ਕਿਲ੍ਹਾ, ਸਰੀਰ ਰੂਪੀ ਕਿਲਾ 
“ਆਤਮ ਗੜ ਬਿਖਮੁ ਤਿਨਾ ਹੀ ਜੀਤਾ। ”” 
- ਮਾਝ ੫, ੧੮, ੩੨ (99) 





1414 


“ਗੜ ਲੀਤਾ ਘਟੁ ਲੁਟਿਆ ਦੀਵੜੇ ਗਇਆ ਬੁਝਾਇ। ” 
- ਸਲੋ ਫਰ, ੪੮:੨ (1380) 
ਹੋਰ ਰੂਪ: 
ਗੜੈ - 
“ਕਾਇਆ ਕੋਟੁ ਗੜੈ ਮਹਿ ਰਾਜਾ। ” (ਕਿਲੇ ਵਿਚ) 
- ਮਾਰੂ ੧, ਸੋਲਾ ੧੬, ੧੫:੧ (1037) 


ਗੜ ਕਲ 
“ਦਾਸੁ ਕਮੀਰੁ ਚੜ੍ਹਿਓ ਗੜ੍੍‌ ਊਪਰਿ ਰਾਜੁ ਲੀਓ ਅਬਿਨਾਸੀ। ” 
- ਭੈਰ ਕਬ, ੧੭, ੬:੨ (1162) 
(2) ਗੜ੍ਹ ਭਾਵ ਖਾਣੀ 
“ਭੂਗਰੁ ਊਚਉ ਗੜ੍ਹ ਪਾਤਾਲਿ। ” 
- ਮਲਾ ੧, ਅਸ ੪, ੧:੨ (1275) 


“ਭੰਜਨ ਗੜ੍ਹਣ ਸਮਥੁ ਤਰਣ ਤਾਰਣ ਪ੍ਰਭੁ ਸੋਈ। ” 


- ਸਵ ੪, ਮਥੁ ੧:੪ (1404) 


ਗੜ੍ਹਣਹਾਰੇ --- ਖੜਨ ਵਾਲਾ 
“ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ।” 
- ਆਸਾ ਕਬ, ੧੪, ੩:੨ (479) 


“ਗੜ੍ਹ ਕਾਇਆ ਸੀਗਾਰ ਬਹੁ ਭਾਂਤਿ ਬਣਾਈ। ”” 
- ਸਾਰ ੪, ਵਾਰ ੨੪੨੧ (1246) 
“ਹਰਿ ਹਰਿ ਵਸਤੁ ਮਾਇਆ ਗੜ੍ਹਿ ਵੇੜੀ ਗੁਰ ਕੈ ਸਬਦਿ ਲੀਓ ਗੜੂ ਜੀਤੁ। ” (ਕਿਲੇ 
ਵਿਚ/ਅੰਦਰ) 
- ਕਾਨ ੪, ੫, ੧":੨ (1295) 
(1) ਭਵਿਖ ਕਾਲ ਸੂਚਕ ਪਛੇਤਰ 
“ਸਿਵਪੁਰੀ ਕਾ ਹੋਇ ਗਾ ਕਾਲਾ। ”” 
- ਗਉਂ ੫, ਅਸ ੪, ੨:੩ (237) 
“ਕਬੀਰ ਇਹੁ ਤਨੁ ਜਾਇ ਗਾ ਕਵਨੈ ਮਾਰਗਿ ਲਾਇ। ” 
- ਸਲੋ ਕਬ, ੨੮੧ (1365) 
(2) ਦਾਂ 
“ਅਸ ਗਾ ਅਸ ਉਸ ਗਾ। ” (ਇਸ ਦਾ ਅਤੇ ਉਸ ਦਾ) 
- ਧਨਾ ਨਾਮ, ੪, ੧":੩ (693) 
(“ਅਸਗਾ” ਨੂੰ ਇਕ ਸ਼ਬਦ ਮਹਾਨਕੋਸ਼ ਇਸ ਦੇ ਅਰਥ “ਸਭ ਕੁਝ” ਕਰਦਾ ਹੈ) 
(1) ਗਾਉਂਦੇ 
“ਮਨਿ ਰਤੇ ਜਿਹਵਾ ਰਤੀ ਹਰਿ ਗੁਣ ਸਚੇ ਗਾਉ। ” 
- ਸਿਰੀ ੩, ੬੪, ੪:੩ (39) 
“ਗਾਉ ਗਾਉ ਰੀ ਦੁਲਹਨੀ ਮੰਗਲਚਾਰਾ। ?” (ਗਾਵੇ) 





1415 


- ਆਸਾ ਕਬ, ੨੪, ੧੧ (482) 
“ਗੋਬਿੰਦਾ ਗੁਣ ਗਾਉ ਦਇਆਲਾ। ” (ਗਾ/ਗਾਉਂਦਾ ਹਾਂ) 
- ਸੂਹੀ ੫, ੩੮, ੧":੧ (744) 


ਗਾਂਉ - 
ਦਾ ਦਿਨਸ ਸੁਹੇਲੀਆ ਨਾਨਕ ਹਰਿ ਗੁਣ ਗਾਉ। ” 
- ਮਲਾ ੧, ਵਾਰ ੧੪ਸ, ੫, ੧੨ (1284) 


“ਸਭ ਦੂਖਨ ਕੋ ਹੰਤਾ ਸਭ ਸੂਖਨ ਕੋ ਦਾਤਾ ਹਰਿ ਪ੍ਰੀਤਮ ਗੁਨ ਗਾਉ। ” 

- ਸਾਰ ੪, ੧੦, ੧੨ (1201) 
(2) ਪਿੰਡ 
“ਤੂਹੀ ਗ੍੍‌ਹਿ ਤੂਹੀ ਬਨਿ ਤੂਹੀ ਗਾਉ ਤੂਹੀ ਸੁਨਿ। ” 

- ਗਉਂ ੫, ੧੫੬", ੩:੧ (214) 
“ਧੰਨਿ ਸੁ ਗਾਉ ਧੰਨਿ ਸੋ ਠਾਉ ਧੰਨਿ ਪੁਨੀਤ ਕੁਟੰਬ ਸਭ ਲੋਇ। ” 

- ਬਿਲਾ ਰਵਿ, ੨, ੨:੧ (858) 
ਹੋਰ ਰੂਪ: 


“ਬਹੁਤ ਪ੍ਰਤਾਪੁ ਗਾਂਉਂ ਸਉ ਪਾਏ ਦੁਇ ਲਖ ਟਕਾ ਬਰਾਤ। ” 

- ਸਾਰ ਕਬ, ੧, ੧੧ (1251) 
ਗਊਆਂ, ਗਾਵਾਂ 
“ਬ੍ਰਿੰਦਾਬਨ ਮਨ ਹਰਨ ਮਨੋਹਰ ਕ੍ਰਿਸਨ ਚਰਾਵਤ ਗਾਊ ਰੇ। ” 

- ਗਉ ਕਬ, ੬੬, ੨:੧ (338) 


“ਆਸ ਪਾਸ ਘਨ ਤੁਰਸੀ ਕਾ ਬਿਰਵਾ ਮਾਝ ਬਨਾਰਸਿ ਗਾਊ' ਰੇ। ” 
- ਗਉ ੧੦, ੬੬, ੧:੧ (338) 


(1) ਗਾ ਕੇ, ਜਪ ਕੇ, ਗਾਈਏ 
“ਹਰਿ ਗੁਣ ਗਾਵਹਿ ਹਰਿ ਨਿਤ ਪੜਹਿ ਹਰਿ ਗੁਣ ਗਾਇ ਸਮਾਇ। ” 
- ਸਿਰੀ ੩, ੩੭, ੫:੩ (28) 
“ਕਵਨ ਸੁ ਬਿਧਿ ਜਿਤੁ ਰਾਮ ਗੁਣ ਗਾਇ।” 
- ਗਉ ੫, ੮੨, ੧":੧ (180) 
“ਕਾਲੁ ਨ ਜੋਹਿ ਸਕੈ ਗੁਣ ਗਾਇ। ” (ਗਾਉਣ ਨਾਲ) 
- ਗਉ ੧, ਅਸ ੧੪, ੯੨ (227) 
(2) ਗਊ 
“ਹਕੁ ਪਰਾਇਆ ਨਾਨਕਾ ਉਸੁ ਸੁਅਰ ਉਸੁ ਗਾਇ। ”” 
੍‌੍ - ਮਾਝ ੧, ਵਾਰ ੭ਸ ੧, ੨੧ (141) 
(3) ਗਾਉਣਾ, ਗਾਇਣ ਕਰਨਾ 
“ਗਗੈ ਗੋਇ ਗਾਇ ਜਿਨਿ ਛੋਡੀ ਗਲੀ ਗੋਬਿੰਦੁ ਗਰਬਿ ਭਇਆ। ” (ਗੋਇ ਬਾਣੀ) 





1416 


- ਆਸਾਂ ੧, ਪਟੀ ੭:੧ (432) 
(4) (ਫਾ.) ਥਾਂ 
“ਸਾਂਈ ਮੁਝ ਸਿਉ ਲਰਿ ਪਰਿਆ ਤੁਝੈ ਕਿਨ ਫੁਰਮਾਈ ਗਾਇ। ”? 
(ਕਿਸੇ ਨੇ ਕਿਹਾ ਸੀ ਮੈਂ ਇਥੇ (ਮੱਕੇ) ਹੀ ਹਾਂ) 

- ਸਲੋ ਕਬ, ੧੯੭੨ (1375) 


“ਹੇਰਾ ਪਾਇਓ ਘਰ ਕੈ ਗਾਂਇ। ” (ਗ੍ਰਾਮ ਵਿਚ, ਘਰ ਵਿਚ ਹੀ) 
- ਭੈਰ ੫, ੪, ੨੨ (1136) 


(1) ਜਪਿਆ 
“ਸੁਖ ਸਾਗਰ ਪੁਭੁ ਨਿਮਖ ਨ ਗਾਇਓ। ” 
- ਗਉਂ ੫, ਥਿਤੀ ੧੩:੪ (299) 

(2) ਗਾਇਣ ਕੀਤਾ 
“ਅਬ ਮੋਹਿ ਰਾਮ ਜਸੋ ਮਨਿ ਗਾਇਓ। ?” 

- ਧਨਾ ੫, ੪, ੧":੧ (671) 
ਹੋਰ ਰੂਪ: 
ਗਾਇਆ - 
“ਤਿਤੁ ਘਰਿ ਸਖੀਏ ਮੰਗਲੁ ਗਾਇਆ। ? 

- ਮਾਝ ੫, ੧੧, ੧:੨ (97) 


(1) ਗਾਇਣ ਕੀਤਾ, ਵੇਖੋ “ਗਾਇ? (2) 
(2) ਗਾਇਣ ਕੀਤਾ ਹੋਇਆ 
“ਨਟ ਨਾਟਿਕ ਆਖਾਰੇ ਗਾਇਆ। ” 
- ਗਉਂ ੫, ੮, ੧, ੨:੩ (179) 


(1) ਸੁਰਾਂ 
“ਕਬ ਕੋਊ ਮੇਲੈ ਪੰਚ ਸਤ ਗਾਇਣ ਕਬ ਕੋ ਰਾਗ ਧੁਨਿ ਉਠਾਵੈ । ” (ਪੰਜ ਤਾਰਾਂ ਤੇ 
ਸਤ ਸੁਰਾਂ) 

- ਆਸਾ ੪, ੬੨, ੨੧ (368) 
(2) ਗਉਣ, ਗਾਇਣ ਕਰਨ 
“ਰਸਨਾ ਗੁਣ ਗੋਪਾਲ ਨਿਧਿ ਗਾਇਣ। ” 

- ਟੋਡ ੫, ੧੦, ੧":੧ (714) 


ਹੋਰ ਰੂਪ: 
ਗਾਇਣੁ - 
“ਆਆਦਿ ਜੁਗਾਦਿ ਭਗਤ ਗੁਣ ਗਾਇਣੁ । ” 


- ਭੈਰ ੫, ੫੧, ੩:੪ (1151) 
(3) ਜਾਪ ਕਰਨ 
“ਬਾਰੰਬਾਰ ਨਰਾਇਣ ਗਾਇਣ । ”” 

- ਗੋਂਡ ੫, ੧੯, ੪:੨ (868) 





1417 


ਹੋਰ ਰੂਪ: 
ਗਾਇਣਾ - 
“ਏਕੋ ਮੰਤਯੂ ਦ੍ਰਿੜਾਏ ਅਉਖਧੁ ਸਚੁ ਨਾਮੁ ਰਿਦ ਗਾਇਣਾ। ” (ਜਾਪ ਕਰਨਾ) 
- ਮਾਰੂ ੫, ਸੋਲਾ ੭, ੨:੩ (1078) 


(1) ਹਿੰਦੂਆਂ ਦਾ ਮਹਾਂ ਮੰਤਰ ਜਿਸ ਦਾ ਜਾਪ ਕੇਵਲ ਬ੍ਰਾਹਮਣ, ਖਤਰੀ ਤੇ ਵੈਸ਼ ਹੀ ਕਰ 
ਸਕਦੇ ਹਨ 
“ਤੁਮ ਤਉ ਬੇਦ ਪੜਹੁ ਗਾਇਤ੍ਰੀ ਗੋਬਿੰਦੁ ਰਿਦੈ ਹਮਾਰੇ । ” 

- ਆਸਾ ਕਬ, ੨੬, ੧੨ (482) 
(2) ਬ੍ਰਹਮ ਦੀ ਪਤਨੀ ਜੋ ਸਰਾਪੀ ਜਾ ਕੇ ਗਊ ਬਣ ਗਈ ਤੇ ਖੇਤ ਉਜਾੜਦੀ ਫਿਰਦੀ 
ਸੀ, ਕਿਸੇ ਲੋਧੇ ਕੌਮ ਦੇ ਜਟ ਨੇ ਉਸ ਦੀ ਇਕ ਲੱਤ ਤੋੜ ਦਿਤੀ। ਗਾਇਤ੍ਰੀ ਮੰਤਰ ਦੇ 
ਵੀ ਤਿੰਨ ਹੀ ਚਰਨ ਹਨ 
“ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ। ”” 

- ਗੋਂਡ ਨਾਮ, ੭, ੧੧ (875) 


“ਜਨੁ ਨਾਨਕੁ ਨਾਮੁ ਧਿਆਏ ਗੁਰਮੁਖਿ ਗੁਣ ਗਾਇਦਾ। ” 
- ਸੋਰ ੪, ਵਾਰ ੫:੫ (644) 
ਗਾਇਣ ਕਰਨ 
“ਸਾਧਸੰਗਿ ਅੰਮ੍ਰਿਤ ਗੁਨ ਗਾਇਨ। ? 
- ਗਉ ੫. ਸੁਖ ੭, ੫:੮ (271) 
ਗਵਈਏ, ਗਾਇਨ ਕਰਨ ਵਾਲੇ 
“ਅਸਟ ਪੁਤੁ ਭੈਰਵ ਕੇ ਗਾਵਹਿ ਗਾਇਨਪਾਤੂ। ”” 
- ਰਾਗ ੧:੧੨ (1429) 
ਗਾਉਣਾ, ਗਾਇਨ ਕਰਨਾ 
“ਤ੍ਰਿਸਨਾ ਅਗਨਿ ਬੁਝੀ ਸਾਂਤਿ ਪਾਈ ਹਰਿ ਨਿਰਮਲ ਨਿਰਮਲ ਗੁਨ ਗਾਇਬਾ। ” 
- ਜੈਤ ੪, ੨੧੨ (697) 
ਗਾਇਨ ਕੀਤਾ 
“ਕਰਮ ਕਰਿ ਤੁਅ ਦਰਸ ਪਰਸ ਪਾਰਸ ਸਰ ਬਲੁ ਭਟ ਜਸੁ ਗਾਇਯਉ। ” 
- ਸਵ ੪, ਬਲ ੪:੩ (1405) 
ਗਾਇਨ ਕਰਕੇ 
“ਪਗ ਧਾਰਹਿ ਸਾਸੁ ਲੇਖੈ ਲੈ ਤਉ ਉਧਰਹਿ ਹਰਿ ਗੁਣ ਗਾਇਲੇ। ”” 
- ਗੋਂਡ ੫, ੨, ੧੨ (862) 
(1) ਗਾਇਨ ਕੀਤੀ 
“ਰਾਮ ਨਾਮੁ ਹਰਿ ਕੀਰਤਿ ਗਾਈ ਕਰਿ ਚਾਨਣੁ ਮਗੁ ਦਿਖਾਇਆ। ” 
- ਸਿਰੀ ੪, ਵਾਰ ੧੧ਸ, ੩, ੨:੨ (86) 
“ਜੋਗੁ ਬਨਿਆ ਤੇਰਾ ਕੀਰਤਨੁ ਗਾਈ। ”” (ਗਾਇਨ ਕਰਨ ਨਾਲ) 
- ਆਸਾ ੫, ੫੭, ੧੨ (385) 





1418 


ਹੋਰ ਰੂਪ: 
ਗਾਈਅਹਿ - 
“ਗੁਣ ਗੋਪਾਲ ਗਾਈਅਹਿ ਦਿਨੁ ਰਾਤੀ। ” (ਗਾਇਨ ਕਰੀਏ) 
- ਗਉ ੫, ੧੪੨, ੨੧੨ (194) 
ਗਾਈਐ - 
“ਸੋ ਰਿਦਾ ਸੁਹੇਲਾ ਜਿਤੁ ਹਰਿ ਗੁਣ ਗਾਈਐ। ” 
- ਮਾਝ ੫, ੪੪, ੧੨ (107) 
“ਦਰਸਨੁ ਭੇਟਤ ਹੋਤ ਅਨੰਦਾ ਦੂਖੁ ਗਇਆ ਹਰਿ ਗਾਈਐ। ” (ਦੇ ਜਾਪ ਨਾਲ) 
- ਸੋਰ ੫, ੮੯, ੧੨ (630) 
“ਠਾਕੁਰੁ ਗਾਈਐ ਆਤਮ ਰੰਗਿ। ” (ਜਮੀਏ ਦੇ) 
- ਸਧਨਾ ੫, ੩੫, ੧”੧ (680) 
ਗਾਏ - 
“ਸੀਧਰ ਪਾਏ ਮੰਗਲ ਗਾਏ ਇਛ ਪੁੰਨੀ ਸਤਿਗੁਰੁ ਤੁਠੇ । ” (ਗਾਇਣ ਕੀਤੇ) 
- ਸਿਰੀ ੫, ਛੰਤ ੨, ੫:੪ (80) 
(2) ਗਾਂ, ਗਊ 
“ਜਿਉ ਗਾਈ ਕਉ ਗੋਇਲੀ ਰਾਖਹਿ ਕਰਿ ਸਾਰਾ। ”” 
- ਗਉ ੧, ਅਸ ੧੭, ੧੧ (228) 
(1) ਗਾਹਨ ਵਾਲੇ, ਸੂਝ ਵਾਲੇ, ਸਮਝਨ ਵਾਲੇ 
“ਸੁਣਿਐ ਸਰਾ ਗੁਣਾ ਕੇ ਗਾਹ। ”” 
੨ ਜਿ ਬੰ. ੧੧੬੧ (2) 
(2) ਅੰਗੀਕਾਰ, ਵਿਚਾਰ ਕਰਨਾ 
“ਅਖਰੀ ਗਿਆਨੁ ਗੀਤ ਗੁਣ ਗਾਹ । ” 
- ਜਪੁ ੧, ੧੯੫ (4) 
(ਸੰ. ਗਾਹਕ) ਗੁਹਿਣ ਕਰਤਾ, ਖਰੀਦਨ ਵਾਲਾ, ਲੈਣ ਵਾਲਾ 
“ਅਖੀ ਦੇਖਿ ਨ ਰਜੀਆ ਗੁਣ ਗਾਹਕ ਇਕ ਵੰਨ । ? 
- ਮਾਝ ੧, ਵਾਰ ੧੯ਸ, ੨, ੨੨ (147) 
ਹੋਰ ਰੂਪ: 
ਗਾਹਕੀ - 
“ਕੋਈ ਆਇ ਮਿਲੈਗੋ ਗਾਹਕੀ ਲੇਗੋ ਮਹਗੇ ਮੋਲਿ। ” (ਗਾਹਕ, ਲੈਣ ਵਾਲਾ) 
- ਸਲੋ ਕਬ, ੨੨੫੦੨ (1376) 


ਗਾਹਕੁ - 
“ਭਗਤਿ ਭੰਡਾਰ ਦੀਏ ਹਰਿ ਅਪੁਨੇ ਗੁਣ ਗਾਹਕੁ ਵਣਜਿ ਲੈ ਜਾਇ। ” 
- ਆਸਾ ੪, ੬੩, ੪੧੨ (368) 


ਮਸਲਣਾ, ਕੁਚਲਣਾ, ਦਾਣੇ ਕੱਢਣ ਲਈ ਕ੍ਰਿਆ ਕਰਨੀ 
“ਕਣੁ ਨਾਹੀ ਤੁਹ ਗਾਹਣ ਲਾਗੇ ਧਾਇ ਧਾਇ ਦੁਖ ਪਾਂਹੀ। ” 

- ਸਾਰ ੫. ੧੬, ੨੨ (1207) 
ਹੋਰ ਰੂਪ: 





1419 


- ਭੈਰ ੫, ੫, ੪੧ (1137) 
ਗੰਭੀਰ, ਡੂੰਘਾ 
“ਬਹੁ ਬੇਅੰਤੁ ਅਤਿ ਬਡੋ ਗਾਹਰੋ ਥਾਹ ਨਹੀ ਅਗਹੂਚਾ। ”” 

- ਦੇਵ ੫, ੩੨, ੧:੧ (534) 


“ਹਰਿ ਕੈ ਰੰਗਿ ਸਦਾ ਗੁਣ ਗਾਹਾ। ” 
- ਜੈਤ ੪, ੮, ੨੨ (698) 
(ਮਹਾਨਕੋਸ਼ ਇਥੇ ਅਰਥ “ਗਾਥਾ” ਕਥਾ ਕਰਦਾ ਹੈ) 
“ਗੁਣ ਗੋਪਾਲ ਪਭ ਕੇ ਨਿਤ ਗਾਹਾ। ? (ਗਾਏ ਜਾਂਦੇ ਹਨ) 
- ਸੂਹੀ ੫, ੨੬, ੧:੧ (742) 


(2) ਵਿਚਾਰਾਂ, ਗਾਹਵਾਂ 
“ਨਾਮੁ ਜਪੀ ਤੈ ਨਾਮੁ ਧਿਆਈ ਮਹਲੁ ਪਾਇ ਗੁਣ ਗਾਹਾ ਹੇ। ” 
- ਮਾਰੂ ੩, ਸੋਲਾ ੧੦, ੧੧:੩ (1054) 


- ਗਉ ੫. ੧੫੨, ੪:੨ (196) 


“ਨਾਮੁ ਧਿਆਵਉ ਸਹਜਿ ਸਮਾਵਉ ਨਾਨਕ ਹਰਿ ਗੁਨ ਗਾਹਿ। ? 
- ਆਸਾ ੫, ੧੪੬, ੩੧ (407) 
“ਪੂਰਾ ਭਾਗੁ ਹੋਵੈ ਮੁਖਿ ਮਸਤਕਿ ਸਦਾ ਹਰਿ ਕੇ ਗੁਣ ਗਾਹਿ। ” (ਵਿਚਾਰੇ) 
- ਪੁਭਾ ੩, ੭, ੧੨ (1335) 
(3) (ਫਾ. ਗਾਹ) ਥਾਂ, ਜਗਾ 
“ਕਬੀਰ ਧਰਤੀ ਸਾਧ ਕੀ ਤਸਕਰ ਬੈਸਹਿ ਗਾਹਿ। ? (ਥਾਂ ਮਲ ਬੈਠੇ ਹਨ) 
- ਰਾਮ ੫, ਵਾਰ ੨੦ਸ, ੫. ੧:੧ (965) 


ਗਾਹਿਓ ---- ਗਾਹ ਦਿਤਾ, ਲਿਤਾੜ ਦਿਤਾ 
“ਬਿਖੈ ਦਲੂ ਸੰਤਨਿ ਤੁਮ੍ਰੈ ਗਾਹਿਓ। ” 
- ਕਾਨ ੫, ੨੬, ੧":੧ (1303) 


“ਕੋਟਿ ਅਨੰਦ ਜਹ ਹਰਿ ਗੁਨ ਗਾਹੀ। ? 

- ਗਉ ੫. ੧੫੮, ੧:੨ (197) 
ਗਾਂਹੀ - 
“ਨਰਕ ਘੋਰ ਮਹਿ ਉਰਧ ਤਪੁ ਕਰਤਾ ਨਿਮਖ ਨਿਮਖ ਗੁਣ ਗਾਂਹੀ। ” 

- ਸਾਰ ੫. ੧੬, ੧੯੧੨ (1207) 
ਗਾਹ ਕਲ 





1420 


“ਬਿਖਿਆ ਪੋਹਿ ਨ ਸਕਈ ਮਿਲਿ ਸਾਧੂ ਗੁਣ ਗਾਹੁ। ” (ਗਾਇਣ/ਦੀਰਘ ਵਿਚਾਰ 
ਕਰਨੀ) 
- ਮਾਝ ੫. ਬਾਰਾ ੧੧੪ (135) 
(2) ਲੰਘ ਜਾਈਦਾ ਹੈ, ਗਾਹੀਦਾ ਹੈ 
“ਤਉ ਸਹ ਸੇਤੀ ਲਗੜੀ ਡੋਰੀ ਨਾਨਕ ਅਨਦ ਸੇਤੀ ਬਨੁ ਗਾਹੀ। ? 
- ਗੂਜ ੫, ਵਾਰ ੧੦ਸ, ੫, ੧੨ (520) 
(1) ਗਾਇਣ/ਵਿਚਾਰ ਕਰਨਾ, ਵੇਖੋ “ਗਾਹੀ” (1) 
(2) ਸਿਟਾ ਮਸਲ ਕੇ ਦਾਣੇ ਕੱਢਣ ਦੀ ਕ੍ਰਿਆ 
“ਬਦਤਿ ਤ੍ਰਿਲੋਚਨੁ ਸੁਨੁ ਰੇ ਪ੍ਰਾਣੀ ਕਣ ਬਿਨੁ ਗਾਹੁ ਕਿ ਪਾਹੀ। ” 
- ਗੂਜ ਤਿਲੋ ੧, ੪:੨ (526) 


“ਗਾਹੇ ਨ ਨੇਕੀ ਕਾਰ ਕਰਦਮ ਮਮ ਇਤ ਚਿਨੀ ਅਹਵਾਲ । ”” 
- ਤਿਲੰ ੧, ੧, ੩:੨ (721) 


“ਜਿਸਹਿ ਪਰਾਪਤਿ ਸੋ ਹਰਿ ਗੁਣ ਗਾਹੈ। ” 


- ਗਉ ੫, ੧੧੭", ੨:੩ (203) 
ਔਖੀ, ਜਿਸ ਵਿਚੋ ਲੰਘਣਾ ਔਖਾ ਹੋਵੇ 
“ਘੂਮਨ ਘੇਰ ਅਗਾਹ ਗਾਖਰੀ ਗੁਰ ਸਬਦੀ ਪਾਰਿ ਉਤਾਰੀਐ ਰੇ। ” 

- ਆਸਾ ੫, ੧੩੦, ੨੧੨ (404) 
ਹੋਰ ਰੂਪ: 
ਗਾਖਰੋ - 
“ਕਾਮੁ ਕ੍ਰੋਧੁ ਅਹੰਕਾਰੁ ਗਾਖਰੋ ਸੰਜਮਿ ਕਉ ਨ ਛੁਟਿਓ ਰੀ। ” (ਔਖਾ, ਕਠਿਨ) 

- ਆਸਾ ੫, ੫2੭, ੧:੧ (384) 


“ਸਤਗੁਰ ਕੀ ਸੇਵਾ ਗਾਖੜੀ ਸਿਰੁ ਦੀਜੈ ਆਪੁ ਗਵਾਇ। ”” 

- ਸਿਰੀ ੩, ੩੬, ੪:੧ (27) 
“ਗ੍ਰੀਖਮ ਰੁਤਿ ਅਤਿ ਗਾਖੜੀ ਜੇਠ ਅਖਾੜੈ ਘਾਮ ਜੀਉ। ” (ਔਖਾ ਕਰਨ ਵਾਲੀ) 

- ਰਾਮ ੫, ਰੁਤੀ ੩:੧ (928) 


“ਵਿਛੋਹੇ ਜੰਬੁਰ ਖਵੇ ਨ ਵੰਵਨਿ ਗਾਖੜੇ । ” 
੍‌੍ - ਗੂਜ ੫, ਵਾਰ ੧੧ਸ, ੫, ੧:੧ (520) 
ਗਾਖੜੋ  - 
“ਊਚਉ ਪਰਬਤੁ ਗਾਖੜੋ ਨਾ ਪਉੜੀ ਤਿਤੁ ਤਾਸੁ। ” 
੍‌ - ਸਿਰੀ ੧, ਅਸ ੧੬, ੧:੨ (63) 


ਮਿਟੀ ਅਥਵਾ ਧਾਤ ਦਾ ਸੌੜੈ ਮੂੰਹ ਵਾਲਾ ਪਾਣੀ ਆਦਿ ਲਿਆਉਣ ਵਾਲਾ ਬਰਤਨ 





1421 


“ਕਾਚੀ ਗਾਗਰਿ ਸਰਪਰ ਫੁਟੈ । ? 
- ਗਉਂ ੫, ਬਾਅ ੨੧:੬ (254) 


“ਗਾਛਹੁ ਪੁਤ੍ੀ, ਰਾਜ ਕੁਆਰਿ। ” 
- ਬਸੰ ੧, ਅਸ ੧, ੭:੧ (1187) 


“ਕਿਸੁ ਹਉ ਸੇਵੀ ਕਿਸੁ ਆਰਾਧੀ ਜੋ ਦਿਸਟੈ ਸੋ ਗਾਛੇ। ” 
- ਦੇਵ ੫, ੨੮, ੧:੧ (533) 


“ਗੋਵਿੰਦ ਗਾਜੇ ਅਨਹਦ ਵਾਜੇ ਅਚਰਜ ਸੋਭ ਬਣਾਈ । ”” 
- ਆਸਾ ੫, ਛੰਤ ੧, ੩:੫ (453) 


- ਵਡ ੫. ਛੰਤ ੩, ੪:੨ (578) 


“ਹਰਿ ਅੰਤਰਿ ਨਾਮੁ ਨਿਧਾਨੁ ਹੈ ਮੇਰੇ ਗੋਵਿੰਦਾ ਗੁਰ ਸਬਦੀ ਹਰਿ ਪ੍ਰਭੁ ਗਾਜੈ ਜੀਉ। ” 
(ਭਾਵ ਪ੍ਰਗਟ ਹੁੰਦਾ ਹੈ) 
- ਗਉਂ ੪, ੬੮, ੪:੨ (174) 
“ਸੁਨਿ ਸੁਨਿ ਅਨਦ ਕਰੇ ਪਰ੍ਭੁ ਗਾਜੈ। ” (ਬੋਲ ਕੇ ਪ੍ਰਗਟ ਹੁੰਦਾ ਹੈ) 
- ਗਉ ੫. ਸੁਖ ੨੪, ੩:੮ (295) 
“ਬਿਨੁ ਸਾਵਣ ਘਨਹਰੁ ਗਾਜੈ। ” (ਗਜਦਾ/ਗੜਕਦਾ ਹੈ) 
- ਸੋਰ ਨਾਮ, ੩, ੧:੨ (657) 
“ਮਧੁਰ ਮਧੁਰ ਧੁਨਿ ਅਨਹਤ ਗਾਜੈ”” (ਪ੍ਰਗਟ ਹੋ ਰਹੀ ਹੈ) 
- ਮਾਲੀ ਨਾਮ, ੧, ੧":੨ (988) 
“ਅਚਿੰਤ ਹਮਾਰੈ ਗੋਬਿੰਦੁ ਗਾਂਜੈ। (ਪ੍ਰਗਟ ਹੋਇਆ ਹੈ) 
- ਭੈਰ ੫, ਅਸ ੩, ੬:੪ (1157) 


“ਭਜੁ ਹਰਿ ਰਸੁ ਰਸ ਹਰਿ ਗਾਟ। ? 
- ਕਾਨ ੪, ੧੦, ੧":੩ (1297) 


- ਸਾਰ ੫. ੬, ੧":੨ (1204) 


“ਜਾ ਕੋ ਲਹਣੋ ਮਹਰਾਜ ਰੀ ਗਾਠੜੀਓ ਜਨ ਨਾਨਕ ਗਰਭਾਸਿ ਨ ਪਉੜਿਓ ਰੇ । ” 
- ਟੋਡੀ ੫, ੧੯, ੨੨ (715) 





1422 


“ਸੋਨੀ ਹੋਇ ਬੈਠਾ ਇਕਾਂਤੀ ਹਿਰਦੈ ਕਲਪਨ ਗਾਠਾ। ” (ਕਲਪਣਾ ਦੀ ਗੰਢ) 
- ਮਾਰੂ ੫, ੧੫, ੧੨ (1003) 


€) 


“ਸਾਚੁ ਕਰਿ ਹਮ ਗਾਠਿ ਦੀਨੀ ਛੋਡਿ ਪਰਮ ਨਿਧਾਨੰ। (ਭਾਵ ਸਬੰਧ ਜੋੜਿਆ) 
- ਆਸਾ ਕਬ, ੨੭, ੧੧੨ (482) 
“ਬਿਨੁ ਗੁਰ ਗਾਠਿ ਨ ਛੂਟਈ ਭਾਈ ਥਾਕੇ ਕਰਮ ਕਮਾਇ। ” (ਗੰਢ ਨਹੀ” ਖੁਲਦੀ) 
- ਸੋਰ ੧, ਅਸ ੨, ੬:੨ (635) 


- ਸੋਰ ਰਵਿ, ੭, ੧":੧ (659) 


“ਤਬ ਇਹ ਮਤਿ ਜਉ ਸਭ ਮਹਿ ਪੇਂਖੈ ਕੁਟਿਲ ਗਾਂਠਿ ਜਬ ਖੋਲੈ ਦੇਵ। ” 
੍‌੍ - ਬਿਲਾ ਕਬ, ੧੨, ੧:੧ (857) 
(3) ਪੋਟਲੀ - 
“ਦੇਵ ਸੰਸੈ ਗਾਂਠਿ ਨ ਛੁਟੈ । ? 
- ਰਾਮ ਰਵਿ, ੧, ੧":੧ (973) 
(4) ਪਲੇ, ਚਾਦਰ ਦੇ ਲੜ ਵਿਚ 
“ਗਾਂਠਿ ਨ ਬਾਧਉ ਬੇਚਿ ਨ ਖਾਉ। ” (ਗੰਢ ਨਹੀ” ਬੰਨਦਾ) 


€) 


ਗੰਢਾਂ 
““ਗਾਠੀ ਭਿਨਿ ਭਿਨਿ ਭਿਨਿ ਭਿਨਿ ਤਣੀਏ । ” 


- ਰਾਮ ੫, ੧੨, ੩:੨ (886) 


“ਮਨ ਦਸ ਨਾਜੁ ਟਕਾ ਚਾਰਿ ਗਾਂਠੀ ਐੱਡੋਂ ਟੇਢੇ ਜਾਤੁ । ” 
- ਸਾਰ ਕਬ, ੧, ੧":੨ (1251) 


ਗਾਂਠੁਲੀ ---- ਗੰਢਲੀ 
“ਕਹੁ ਨਾਨਕ ਸਮਝੁ ਰੇ ਇਆਨੇ ਆਜੁ ਕਾਲਿ ਖੁਲੈ ਤੇਰੀ ਗਾਂਠੁਲੀ। ” (ਸੁਆਸਾਂ ਦੀ 
ਗੰਢ) 
- ਸਾਰ ੫, ੬੧, ੨੨ (1216) 
(1) ਗੰਢ/ਪਲੇ ਵਿਚ 
“ਛਿਜੈ ਨ ਜਾਇ ਕਿਛੁ ਭਉ ਨ ਬਿਆਪੇ ਹਰਿ ਧਨੁ ਨਿਰਮਲੁ ਗਾਠੇ। ” (ਭਾਵ ਕੋਲ) 
- ਆਸਾ ੫, ੬, ੩੨ (382) 
(2) ਗੰਢ, ਫਾਹੀ 
“ਗੁਣ ਨਿਧਿ ਗਾਇਆ ਸਭ ਦੂਖ ਮਿਟਾਇਆ ਹਉਮੈ ਬਿਨਸੀ ਗਾਠੇ। ” (ਹਉਮੈ ਦੀ 
ਗੰਢ ਨਾਸ ਹੋ ਗਈ) 
- ਆਸਾ ੫. ਛੰਤ ੩, ੧:੪ (454) 
“ਭੈ ਭਰਮ ਨਾਠੇ ਛੁਟੀ ਗਾਠੇ ਜਮ ਪੰਥਿ ਮੂਲਿ ਨ ਆਵੀਐ। ”” (ਫਾਹੀ) 
- ਧਨਾ ੫, ਛੰਤ ੧, ੧੫ (691) 





1423 


“ਹਉ ਬਿਨੁ ਗਾਂਠੇ ਜਾਇ ਪਹੂਚਾ । ”” 

- ਸੋਰ ਰਵਿ, ੭, ੨੨ (659) 
ਗਡਣਾ, ਧਸਨਾ 
““ਹੈਵਰ ਊਪਰਿ ਛਤ੍ਹ ਤਰ ਤੇ ਫੁਨਿ ਧਰਨੀ ਗਾਡ। ” ( ਭਾਵ ਦੰਬ ਗਏ) 

- ਸਲੋ ਕਬ, ੩੭੨ (1366) 


“ਗਾਡਰ ਲੇ ਕਾਮਧੇਨੁ ਕਰਿ ਪੂਜੀ। ”” 
- ਗਉਂ ੫, ੧੬੦, ੩:੧ (198) 


“ਗਗਰੁੜਾ ਖਾਣਾ ਦੁਧ ਸਿਉ ਗਾਡਿ। ” 
- ਬਸ ੧, ੩, ੧:੪ (1169) 
ਗਾਡਿਓ ---- ਗਡੇ/ਧਰਤੀ ਵਿਚ ਦਬੇ ਜਾਣ ਵਾਲਾ 
“ਕਬੀਰ ਹੰਸੁ ਉਡਿਓ ਤਨੁ ਗਾਡਿਓ ਸੋਝਾਈ ਸੈਨਾਹ। ”” 
- ਸਲੋ ਕਬ, ੧੧੮੧ (1370) 
ਗਾਡਿਆ ---- (1) ਮੇਲਿਆ, ਜੋੜਿਆ 
“ਇਹੁ ਤਨੁ ਜਿਨ ਸਿਉ ਗਾਡਿਆ ਮਨੁ ਲੀਅੜਾ ਦੀਤਾ। ” 
- ਸੂਹੀ ੧, ਛੰਤ ੪, ੨੨ (765) 
(2) ਫਸਿਆ, ਗਡਿਆ ਗਿਆ 
“ਅੰਧ ਕੁਪਿ ਮਾਇਆ ਮਨੁ ਗਾਡਿਆ ਕਿਉ ਕਰਿ ਉਤਰਉ ਪਾਰਿ ਸੁਆਮੀ। ” 
੍‌ - ਰਾਮ ੧, ੨, ੧":੨ (876) 


“ਅਅਹੰਬੁਧਿ ਮੋਹ ਮਨ ਬਾਸਨ ਦੇ ਕਰਿ ਗਡਹਾ ਗਾਡੀ। ? (ਟੋਏ ਵਿਚ ਦਬ ਦਿਤੀ) 
- ਧਨਾ ੫, ੩, ੧":੨ (671) 


“ਓਇ ਲੇ ਜਾਰੇ ਓਇ ਲੇ ਗਾਡੇ ਤੇਰੀ ਗਤਿ ਦੁਹੂ ਨ ਪਾਈ। ” 
- ਸੋਰ ਕਬ, ੧, ੧੨ (654) 


(2) ਗਡੀ 
“ਸਹਜ ਅਵਲਿ ਧੂੜਿ ਮਣੀ ਗਾਡੀ ਚਾਲਤੀ। ”” 
- ਬਸੰ ਨਾਮ, ੩, ੧:੧ (1196) 
(1) ਦਬੇ, ਵੇਖੋ “ਗਾਡੀ” (1) 
(2) ਗਡੇ 
“ਆਗੈ ਪਾਛੇ ਸੁਖੁ ਨਹੀ ਗਾਡੇ ਲਾਦੇ ਛਾਰੁ । ? 
- ਮਾਰੂ ੧, ਅਸ ੩, ੩:੨ (1010) 





1424 


--- ਰੇੜ ਗਡੀਆਂ ਭਾਵ ਰਥ 
“ਕਹਾ ਸੁ ਤੇਗਬੰਦ ਗਾਡੇਰੜਿ ਕਹਾ ਸੁ ਲਾਲ ਕਵਾਈ। ”” 
- ਆਸਾ ੧, ਅਸ ੧੨, ੧੨ (417) 
(ਮਹਾਨ ਕੋਸ਼ ਇਥੇ “ਗਾਡੇ” ਦੇ ਅਰਥ ਮਜ਼ਬੂਤ ਕਰਦਾ ਹੈ ਤੇ “ਰੜਿ” ਦੇ ਰਣ ਭੂਮੀ) 


- ਸਾਰ ਨਾਮ, ੧, ੩:੨ (1252) 


ਗਡਾ, ਦੋ ਪਹੀਆਂ ਵਾਲਾ ਬਲਦਾਂ ਵਲੋ ਖਿਚਿਆ ਜਾਣ ਵਾਲਾ ਵਾਹਨ 
“ਧਰ ਤੂਟੀ ਗਾਡੋ ਸਿਰ ਭਾਰਿ। ” 


- ਰਾਮ ੧, ੧੧, ੨੩ (879) 
ਗੰਨਾ, ਜਿਸ ਦੇ ਗੰਢਾਂ/ਪੋਰੀਆਂ ਹੋਣ 
“ਕਬੀਰ ਰਸ ਕੋ ਗਾਂਡੋ ਚੂਸੀਐ ਗੁਨ ਕਉ ਮਰੀਐ ਰੋਇ। ” 

- ਸਲੋ ਕਬ, ੧੨:੧ (1368) 
“ਜਿਨ ਕਉ ਪ੍ਰੀਤਿ ਰਿੰਦੇ ਹਰਿ ਨਾਹੀ ਤਿਨ ਕੂਰੇ ਗਾਢਨ ਗਾਢੇ। ” (ਭਾਵ ਸਬੰਧ) 

- ਗਉਂ ੫, ੫੯, ੩:੧ (171) 


- ਗਉ ੫. ਸੁਖ ੧੫, ੧:੧ (282) 


- ਪੁਭਾ ੫, ਅਸ ੩, ੪:੨ (1348) 


“ਜਿਨ ਕਉ ਪ੍ਰੀਤਿ ਰਿੰਦੈ ਹਰਿ ਨਾਹੀ ਤਿਨ ਕੂਰੇ ਗਾਢਨ ਗਾਢੇ। ” 
- ਗਉ ੫, ੫੯, ੩:੧ (171) 


- ਮਾਰੂ ੫, ਸੋਲਾ ੧੪, ੧੪:੨ (1086) 


- ਗਉ ੫. ਸੁਖ ੨੦, ੪:੮ (290) 


“ਜੋ ਦਿਹ ਲਧੇ ਗਾਣਵੇ ਗਏ ਵਿਲਾੜਿ ਵਿਲਾੜਿ। ? 
- ਸਲੋ ਫਰ, ੫੬:੨ (1380) 





1425 


ਗਤੀ, ਛੁਟਕਾਰਾ, ਮੁਕਤੀ 
“ਕਰ ਜੋੜਿ ਨਾਨਕੁ ਸਰਣਿ ਆਇਓ ਪ੍ਰਿਅ ਨਾਥ ਨਰਹਰ ਕਰਹੁ ਗਾਤ। ”? 
- ਆਸਾਂ ੫. ਛੰਤ ੧੪, ੧:੬ (462) 


- ਦੇਵ ੫, ੩੫, ੧”":੧ (535) 


“ਹਰਿ ਹਰਿ ਨਾਮੁ ਦੀਓ ਕੀਰਤਨ ਕਉ ਭਈ ਹਮਾਰੀ ਗਾਤਿ। ?” 
- ਧਨਾ ੫, ੪੧, ੧":੨ (681) 


(1) ਗਤੀ ਕਰਨ ਵਾਲਾ, ਮੁਕਤੀ ਦਾਤਾ 
“ਦੀਨ ਦਇਆਲ ਗੋਪਾਲ ਗੋਬਿੰਦਾ ਹਰਿ ਧਿਆਵਹੁ ਗੁਰਮੁਖਿ ਗਾਤੀ ਜੀਉ। ”? 
- ਮਾਝ ੫, ੧੩, ੧੩ (98) 
(2) ਹਾਲਤ, ਅਵਸਥਾ 
“ਤੂ ਪਰੈ ਪੰਰੈ ਅਪਰੰਪਰੁ ਸੁਆਮੀ ਮਿਤਿ ਜਾਨਹੁ ਆਪਨ ਗਾਤੀ। ” 
- ਧਨਾ ੪, ੫, ੨੧੨ (668) 


“ਨਾਨਕੁ ਜਨੁ ਕਹਤੁ ਬਾਤ ਬਿਨਸਿ ਜੈਹੈ ਤੇਰੋ ਗਾਤੁ। ? 
- ਜੈਜਾ ੯, ੧, ੨੧੧ (135) 


“ਰਾਖਹੁ ਸਰਣਿ ਅਨਾਥ ਦੀਨ ਕਉ ਕਰਹੁ ਹਮਾਰੀ ਗਾਤੇ । ”” 
- ਗਉਂ ੫, ੧੩੫, ੧:੨ (209) 


ਉਪਦੇਸ਼ (ਸ਼ਬਦਾਰਥ), ਸਤੋਤ੍ਹ, ਉਸਤਤੀ ਗੀਤ (ਮਹਾਨਕੋਸ਼) ਕਥਾ, ਸਿਫਤ ਸਾਲਾਹ 
(ਦਰਪਣ) 
“ਕਰਹੁ ਕ੍ਰਿਪਾ ਮੁਰਾਰਿ ਮਾਧਉ ਸੁਣਿ ਨਾਨਕ ਜੀਵੈ ਗਾਥ। ” 

- ਮਾਰੂ ੫, ੩੦, ੨੨ (1007) 


- ਆਸਾ ੫, ੨੨, ੧੨ (376) 
(2) ਉਸਤਤ (ਮਹਾਨਕੋਸ਼)_ 
“ਗਾਥਾ ਗਾਵੰਤਿ ਨਾਨਕ ਭਬ੍ਹੰ ਪਰਾ ਪੂਰਬਣਹ। ”” 
- ਗਾਥਾ ੫, ੧੮:੩ (1361) 
(ਸ਼ਬਦਾਰਥ ਇਥੇ ਵੀ ਅਰਥ ਕਥਾ ਹੀ ਕਰਦਾ ਹੈ) 


%ਮਹਰਾਜ ਰੇ ਗਾਥੁ ਵਾਹੁ ਸਿਉ ਲੁਭੜਿਓ ਨਿਹਭਾਗੜੋ ਭਾਹਿ ਸੰਜੋਇਓ ਰੇ। ” 
- ਟੋਡੀ ੫, ੧੯, ੧:੨ (715) 





1426 


“ਹਰਿ ਕਾ ਨਾਮੁ ਅੰਮ੍ਰਿਤ ਰਸੁ ਚਾਖਿਆ ਮਿਲਿ ਸਤਿਗੁਰ ਮੀਠ ਰਸ ਗਾਨੇ। ” 
- ਗਉਂ ੪, ੫੬, ੨੨ (170) 
(ਅ ਗਾਫਲ) ਬੇਸੁਧ, ਬੇਖਬਰ, ਸੁਸਤ, ਆਲਸੀ 
“ਕਿਆ ਸੋਵਹਿ ਨਾਮੁ ਵਿਸਾਰਿ ਗਾਫਲ ਗਹਿਲਿਆ। ”?” 
- ਆਸਾ ੫. ੧੧੦, ੧:੧ (398) 
“ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਇ। ” (ਬੇਖਬਰ, ਭੁਲੀ ਹੋਈ ਹੋਣਾ) 
- ਤਿਲੰ ੫, ੧, ੧":੨ (723) 
ਹੋਰ ਰੂਪ: 
ਗਾਫਲਿ - 
“ਪਾਇ ਕੁਹਾੜਾ ਮਾਰਿਆ ਗਾਫਲਿ ਅਪੁਨੈ ਹਾਥਿ। ” 
- ਸਲੋ ਕਬ, ੧੩:੨ (1365) 
ਗਾਫਲੂ - 
“ਗਾਫਲੁ ਹੋਇ ਕੈ ਜਨਮੁ ਗਵਾਇਓ ਚੋਰੁ ਮੁਸੈ ਘਰੁ ਜਾਈ । ”? 
- ਗਉਂ ਕਬ, ੭੩, ੧":੨ (339) 


੭ 


“ਬਦਬਖਤ ਹਮ ਚੁ ਬਖੀਲ ਗਾਫਿਲ ਬੇਨਜਰ ਬੇਬਾਕ। ” 
- ਤਿਲੰ ੧, ੧, ੪:੧ (721) 


- ਗਉ ੫. ਸੁਖ ੨, ੮:੨ (265) 


- ਰਾਮ ੫, ੬੦, ੧੧੨ (901) 


“ਸਿਮਰਿ ਸੁਆਮੀ ਸੁਖਹ ਗਾਮੀ ਇਛ ਸਗਲੀ ਪੁੰਨੀਆ। ” 
- ਸਿਰੀ ੩, ਛੰਤ ੨, ੪:੩ (80) 
ਸੰਗਮ ਕਰਨਾ, ਮਿਲਾਣ ਵਾਲਾ, ਭਾਵ ਧਾਰਣ ਕਰਨ ਵਾਲਾ 
“ਸੀਸੁ ਧਰਨਿ ਸਹਸ ਭਗ ਗਾਂਮੀ। ”” 
- ਜੈਤ ਰਵਿ, ੧, ੪:੨ (710) 


“ਸਦਾ ਅਨੰਦੁ ਜਾ ਹਰਿ ਗੁਣ ਗਾਮੁ। ? 
- ਗਉ ੫, ੧੦੧, ੨੨ (186) 


(1) ਗੜ੍ਹ, ਕਿਲਾ 
“ਕੋਊ ਬਿਖਮ ਗਾਰ ਤੋਰੈ। ” 


- ਆਸਾ ੫. ੧੫੪, ੧੯੧ (408) 





1427 


(2) ਗਰਵ ਅਹੰਕਾਰ 
“ਕਥਨ ਸੁਨਾਵਨ ਗੀਤ ਨੀਕੇ ਗਾਵਨ ਮਨ ਮਹਿ ਧਰਤੇ ਗਾਰ। ” (ਸ਼ਬਦਾਰਥ ਇਸ ਦੇ 
ਅਰਥ “ਗੰਧਾਪਣ, ਗੰਦਮੰਦ ਕਰਦਾ ਹੈ) 

- ਦੇਵ ੫, ੩੧, ੧:੧ (534) 
ਹੋਰ ਰੂਪ: 


ਗਾਰਹੁ - 
“ਦੇਹ ਨ ਗੇਹ ਨ ਨੇਹ ਨ ਨੀਤਾ ਮਾਇਆ ਮਤ ਕਹਾ ਲਉ ਗਾਰਹੁ। ” 
- ਸਪੁ ੫, ੫":੧ (1388) 

(3) ਜਿਲਣ 
“ਜੈਸਾਰ ਗਾਰ ਬਿਕਾਰ ਸਾਗਰ ਪਤਿਤ ਮੋਹ ਮਾਨ ਅੰਧ ਬਿਕਲ ਮਾਇਆ ਸੰਗਿ 
ਧੰਧ। ”” 

- ਕਾਨ ੫, ੪੧, ੧:੧ (1306) 
(ਮਹਾਨਕੋਸ਼ ਇਸ ਦੇ ਅਰਥ ਟੋਆ ਕਰਦਾ ਹੈ) 


- ਆਸਾ ੩, ਛੰਤ ੭, ੬੧ (441) 


- ਆਸਾ ੧, ਵਾਰ ੨੨ਸ, ੨, ੧੧੧ (474) 


“ਜਾਮਿ ਗੁਰੂ ਹੋਇ ਵਲਿ ਧਨਹਿ ਕਿਆ ਗਾਰਵੁ ਦਿਜਇ। ” 

- ਸਵ ੪, ਨਲ ੭:੧ (1399) 
ਸਪ ਦੀ ਵਿਹੁ ਦੂਰ ਕਰਨ ਵਾਲਾ ਮੰਤਰ ਭਾਵ ਗੁਰਸਬਦ ਮੰਤਰ 
“ਗੁਰਮੁਖਿ ਗਾਰੜੁ ਜੇ ਸੁਣੇ ਮੰਨੇ ਨਾਉ ਸੰਤੋਸੁ। ” 

- ਮਾਰੂ ੧, ਅਸ ੨, ੪:੩ (1009) 


ਸੱਪਾਂ ਦਾ ਵਿਹੁ ਦੂਰ ਕਰਨ ਵਾਲੇ ਮੰਤਰ ਦਾ ਜਾਣੂ ਭਾਵ ਗੁਰਸ਼ਬਦ ਦਾ ਗਿਆਤਾ ਜੋ 
ਮਾਇਆ ਦੇ ਵਿਹੁ ਤੋ' ਮੁਕਤ ਕਰਵਾ ਸਕੇ। 
“ਗੁਰਮੁਖਿ ਕੋਈ ਗਾਰੜੂ ਤਿਨਿ ਮਲਿ ਦਲਿ ਲਾਈ ਪਾਇ। ” 

- ਗੂਜ ੩, ਵਾਰ ਪਸ, ੩, ੨:੩ (510) 


(1) ਮਿਟੀ ਨੂੰ ਭਿਉ' ਕੇ ਉਸਾਰੀ ਲਈ ਬਣਾਈ ਹੋਈ ਚਿਕੜਨੁਮਾ ਮੋਈ ਹੋਈ ਮਿਟੀ 


“ਜਲ ਕੀ ਭੀਤਿ ਪਵਨ ਕਾ ਥੰਭਾ ਰਕਤ ਬੂੰਦ ਕਾ ਗਾਰਾ। ”” 
- ਸੋਰ ਰਵਿ, ੬, ੧੧, (659) 


ਗਾਲਾ - 
(2) ਕਵਨ ਚਿਹਨ ਸੁਨਿ ਊਪਰਿ ਛੋਹਿਓ ਮੁਖ ਤੇ ਸੁਨਿ ਕਰਿ ਗਾਲਾ। ” 
- ਮਾਰੂ ੫, ੪, ੧:੨ (999) 





1428 


- ਬਸੰ ਕਬ, ੪, ੩:੩ (1194) 


- ਸੋਰ ਕਬ, ੬, ੨੧ (655) 


“ਜਿਨਿ ਐਸਾ ਨਾਮੁ ਵਿਸਾਰਿਆ ਮੇਰਾ ਹਰਿ ਹਰਿ ਤਿਸ ਕੈ ਕੁਲਿ ਲਾਗੀ ਗਾਰੀ। ? 
- ਮਲਾ ੪, ੧, ੨:੧ (1263) 


ਸਪ ਦਾ ਵਿਹੁ ਦੂਰ ਕਰਨ ਵਾਲਾ ਮੰਤਰ 
“ਦਸਨ ਬਿਹੂਨ ਭੁਯੰਗ ਮੰਤ੍ਰੰ ਗਾਰੁੜੀ ਨਿਵਾਰੰ। ” 
- ਗਾਥਾ ੫, ੧੬੧ (1361) 


“ੜਾੜੈ ਗਾਰੁੜੁ ਤੁਮ ਸੁਣਹੁ ਹਰਿ ਵਸੈ ਮਨ ਮਾਹਿ। ” 
- ਰਾਮ ੧, ਓਅੰ ੪੭:੩ (936) 


“ਕੋਟਿ ਜਉ ਤੀਰਥ ਕਰੈ ਤਨੁ ਜਉ ਹਿਵਾਲੇ ਗਾਂਰੈ ਰਾਮ ਨਾਮ ਸਰਿ ਤਉ ਨ ਪੂਜੈ। ” 
- ਰਾਮ ਨਾਮ, ੪, ੨:2੨(973) 


੫ 


ਟੋਆ, ਖਾਤਾ 
“ਬਿਖਮ ਗਾਰ੍ਹ ਕਰੁ ਪਹੁਚੈ ਨਾਹੀ ਸੰਤ ਸਾਨਥ ਭਏ ਲੂਟਾ। ” 
- ਸਾਰ ੫, ੨੨, ੧:੨ (1210) 


ਬਚਨ, ਗਲ 
“ਗਿਆਨ ਧਿਆਨ ਨਾਨਕ ਵਡਿਆਈ ਸੰਤ ਤੇਰੇ ਸਿਉ ਗਾਲ ਗਲੋਹੀ। ” (ਬਚਨ 
ਬਿਲਾਸ) 
- ਗਉ ੫, ੧੨੯, ੨੨ (207) 
“ਤਿਸੁ ਗੁਰ ਕੰਉ ਸਭਿ ਨਮਸਕਾਰੁ ਕਰਹੁ ਜਿਨਿ ਹਰਿ ਕੀ ਹਰਿ ਗਾਲ ਗਲੋਈਐ। ” 
(ਗਲ/ਮਹਿਮਾ ਆਖੀਐ) 
- ਵਡ ੪, ਵਾਰ ੪:੫ (587) 


ਗਾਲਾਇ ---- ਆਖ, ਬੋਲ 
“ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ। ” 
- ਸਲੋ ਫਰ, ੧੨੯੧ (1384) 


ਹੋਰ ਰੂਪ: 
ਗਾਲਾਇਓ - 





1429 


“ਕਿਆ ਗਾਲਾਇਓ ਭੂਛ ਪਰ ਵੇਲਿ ਨ ਜੋਹੇ ਕੰਤ ਤੂ। ” (ਆਖਦਾ/ਗਲਾਂ ਕਰਦਾ ਹੈ) 
- ਮਾਰੂ ੫, ਵਾਰ ੪ਸ, ੫. ੩:੧ (1095) 
(1) ਗ੍ਰਾਲ, ਭਾਵ ਕਲੰਕ, ਬਦਨਾਮੀ, ਵੱਟਾ 
“ਤੋਸਾ ਹਰਿ ਕਾ ਨਾਮੁ ਲੈ ਤੇਰੇ ਕੁਲਹਿ ਨ ਲਾਗੈ ਗਾਲਿ ਜੀਉ। ” 
- ਮਾਝ ੫, ੩੮, ੧੩ (132) 
(2) ਗਾਲੂ ਕੇ, ਪਿਗਲਾ ਕੇ 
“ਸਤਿ ਤੀਰਥ ਬਰਤ ਜਗੂ ਪੁੰਨ ਕੀਏ ਹਿਵੈ ਗਾਲਿ ਗਾਲਿ ਤਨੁ ਛੀਜੈ। ?” 
- ਕਲਿ ੪, ਅਸ ੨, ੭੧ (1325) 
ਹੋਰ ਰੂਪ: 
ਗਾਲਿਆ - 
ਨ ਡਰੁ ਲਗਿ ਗਰਬਿ ਸਿ ਗਾਲਿਆ। ”” (ਗਲਦੇ ਹਨ) 


- ਮਾਝ ੧, ਵਾਰ ੨੪੧੭ (149) 


(1) ਖਰਾਬ ਕੀਤੀ/ਵਿਗੜੀ ਹੋਈ, ਗਾਲੀ/ਨਾਸ ਕੀਤੀ ਹੋਈ 
“ਮੈ ਮਤ ਜੋਬਨਿ ਗਰਬਿ ਗਾਲੀ ਦੁਧਾ ਥਣੀ ਨ ਆਵਏ। ”” 
- ਗਉ ੧. ਛੰਤ ੧, ੧:੫ (242) 
(2) ਗਲਾਂ 
“ਨਾਨਕ ਗਾਲੀ ਕੂੜੀਆ ਬਾਝੁ ਪਰੀਤਿ ਕਰੇਇ। ”” 
- ਵਡ ੪, ਵਾਰ ੨੦ਸ, ੧, ੨੧ (594) 


ਗਾਲੀਅਹਿ --- ਗਾਲੇ - ਪਿਘਲਾ ਕੇ ਖਤਮ ਕੀਤੇ ਜਾਂਦੇ ਹਨ) 


“ਤੇ ਗਰਭ ਜੋਨੀ ਗਾਲੀਅਹਿ ਜਿਉ ਲੋਨੁ ਜਲਹਿ ਗਲਾਇਓ। ” 
- ਮਾਲੀ ੪, ੩, ੩੨ (985) 


ਹੋਰ ਰੂਪ: 
ਗਾਲੀਐ - 
“ਤਨੁ ਹੈਮੰਚਲਿ ਗਾਲੀਐ ਭੀ ਮਨੁ ਤੇ ਰੋਗੁ ਨ ਜਾਇ। ”” 
- ਸਿਰੀ ੧, ਅਸ ੧੪, ੩:੨ (62) 


ਗਾਲੇ - 
“ਜਿਨਾ ਸਤਿਗੁਰ ਕਾ ਆਖਿਆ ਸੁਖਾਵੈ ਨਾਹੀ ਤਿਨਾ ਮੁਹ ਭਲੇਰੇ ਫਿਰਹਿ ਦਯਿ 
ਗਾਲੇ। ” (ਗਾਲੇ ਭਾਵ ਫਿਟਕਾਰੇ ਹੋਏ) 
- ਗਉ ੪, ਵਾਰ ੧੦ਸ, ੪, ੧:੪ (305) 
“'ਇਨਿ ਦੁਬਿਧਾ ਘਰ ਬਹੁਤੇ ਗਾਲੇ। ” (ਨਾਸ ਕੀਤੇ ਹਨ) 
- ਮਾਰੂ ੧, ਸੋਲਾ ੯, ੧੩:੨ (1029) 
ਗਾਲੈ - 
“ਕਾਮੁ ਕੋੋਧੁ ਕਾਇਆ ਕਉ ਗਾਲੈ” (ਗਾਲਦਾ/ਨਾਸ ਕਰਦਾ ਹੈ) 
- ਰਾਮ ੧, ਓਅੰ ੧੮:੧ (932) 


ਗਲ, ਬਚਨ 
“ਬਿੰਦਕੁ ਗਾਲਿ੍‌ ਸੁਣੀ ਸਚੇ ਤਿਸੁ ਧਣੀ। ” 
- ਆਸਾ ੫, ੧੦੫, ੨੧ (397) 





1430 


“ਗਾਲੀ ਅਲ ਪਲਾਲੀਆ ਕੰਮਿ ਨ ਆਵਹਿ ਮਿਤ। ? (ਫੋਕੀਆਂ ਗੱਲਾਂ) 
- ਗਉਂ ੫, ਵਾਰ ੧੨ਸ, ੫. ੧:੨ (320) 


$ 


ਪਿੰਡ, ਗ੍ਰਾਮ 
“ਕਰਉ ਅਰਦਾਸਿ ਗਾਵ ਕਿਛੁ ਬਾਕੀ। ” 


- ਸੂਹੀ ਕਬ, ੩, ੨:੧ (792) 
(1) ਗਾਇਨ ਕਰਦਾ ਹਾਂ, ਗਾਉਂਦਾ ਹੈ 
“ਪ੍ਰਭੂ ਦਇਆ ਤੇ ਮੰਗਲੁ ਗਾਵਉ। ” 
- ਮਾਝ ੫, ੨੪, ੧੨ (101) 
ਹੋਰ ਰੂਪ: 
ਗਾਵਓ - 
“ਕਰਿ ਦਇਆ ਮਇਆ ਦਇਆਲ ਸਾਚੇ ਸਬਦਿ ਮਿਲਿ ਗੁਣ ਗਾਵਓ। ”” 
- ਆਸਾਂ ੧, ਛੰਤ ੧, ੧:੫ (436) 
(2) ਜਪਦਾ ਹਾਂ 
“ਅੰਤਰਿ ਗਾਵਉ ਬਾਹਰਿ ਗਾਵਉ ਗਾਵਉ ਜਾਗਿ ਸਵਾਰੀ। ”” 
- ਆਸਾ ੫, ੧੨੨, ੧੧੧ (401) 
ਗਾਵੀਏ, ਗਾਇਨ ਕਰੀਏ, ਗਾਇਨ ਕਰਦੇ/ਗਾਉੱਦੇ ਹਨ 
“ਮਿਲੁ ਮੇਰੇ ਪਿਆਰੇ ਪ੍ਰਾਨ ਅਧਾਰੇ ਗੁਣ ਸਾਧਸੰਗਿ ਮਿਲਿ ਗਾਵਏ। ”? 
- ਸਿਰੀ ੫, ਛੰਤ ੩, ੧:੫ (80) 
“ਨਖਿਅਤ੍ਰ ਸਸੀਅਰ ਸੂਰ ਧਿਆਵਹਿ ਬਸੁਧ ਗਗਨਾ ਗਾਵਏ । ”' (ਗਾਉਂਦੇ ਹਨ) 
- ਆਸਾ ੫, ਛੰਤ ੫, ੩:੩ (456) 
ਗਾਉਂਦਾ, ਜਪਦਾ 
“ਜੋ ਸਮਰਥੁ ਸਰਬ ਗੁਣ ਨਾਇਕੁ ਤਿਸ ਕਉ ਕਬਹੁ ਨ ਗਾਵਸਿ ਰੇ। ? 
- ਮਾਰੂ ੫. 2, ੧:੧ (1000) 
ਹੋਰ ਰੂਪ: 
ਗਾਵਸੀ - 
“ਮੈ ਦੀਜੈ ਨਾਮੁ ਨਿਵਾਸੁ ਹਰਿ ਗੁਣ ਗਾਵਸੀ। ” (ਗਾਵਾਂ) 
- ਸੂਹੀ ੧, ਅਸ ੩੮:੨ (75੨) 
ਗਾਵੀਏ 
“ਮਿਲਿ ਗਾਵਹ ਗੁਣ ਅਗਮ ਅਪਾਰੇ। ? 
- ਮਾਝ ੫, ੩੫, ੧੨ (104) 
“ਹਰਿ ਗੁਣ ਗਾਵਹ ਸਹਜਿ ਸੁਭਾਇ। ” (ਗਾਉਂਦੇ ਹਾਂ) 
- ਗਉ ੫, ੧੦੦, ੧":੨ (186) 
ਹੋਰ ਰੂਪ: 





1431 


ਗਾਵਹਿ - 
“ਹਰਿ ਗੁਣ ਗਾਵਹਿ ਹਰਿ ਨਿਤ ਪੜਹਿ ਹਰਿ ਗੁਣ ਗਾਇ ਸਮਾਇ। ” (ਗਾਉਂਦਾ ਹਾਂ) 

- ਸਿਰੀ ੩, ੩੭, ੫:੩ (28) 
“ਗਾਵਹਿ ਈਸਰੁ ਬਰਮਾ ਦੇਵੀ ਸੋਹਨਿ ਸਦਾ ਸਵਾਰੇ। (ਗਾਉਂਦੇ ਹਨ) 

- ਜਪੁ ੧, ੨੭੧੬ (6) 

ਗਾਵਹੀ - 
“ਮਿਲਿ ਸਹੀਆ ਮੰਗਲੁ ਗਾਵਹੀ ਗੀਤ ਗੋਵਿੰਦ ਅਲਾਇ। ” (ਗਾਉਂਦੀਆਂ ਹਨ) 

- ਮਾਝ ੫, ਬਾਰਾ ੧੩:੫ (136) 


ਗਾਵਹੁ - 
“ਤਿਤੁ ਘਰਿ ਗਾਵਹੁ ਸੋਹਿਲਾ ਸਿਵਰਿਹੁ ਸਿਰਜਣਹਾਰੋ । ”” 
- ਗਉ ੧, ਸੋਹ ੧, ੧:੨ (12) 
ਗਾਵਹੇ - 
“ਧਰਮ ਸਾਲ ਅਪਾਰ ਦੈਆਰ ਠਾਕੁਰ ਸਦਾ ਕੀਰਤਨੁ ਗਾਵਹੇ। ” (ਗਾਉਦੇ ਹਨ) 
- ਗਉ ੫. ਛੰਤ ੨, ੧:੩ (248) 


(1) ਗਾਇਨ ਕਰਨ, ਗਾਉਣ 
“ਸੁਖ ਸੋਹਿਲੜੇ ਹਰਿ ਗਾਵਣ ਲਾਗੇ। ”? 
- ਆਸਾ ੫, ਛੰਤ ੧੦, ੪:੧ (459) 
(2) ਗਾਇਨ ਸਿਫਤ ਸਲਾਹ ਦੇ 
“ਗਾਈਐ ਰਾਤਿ ਦਿਨੰਤੁ ਗਾਵਣ ਜੋਗਿਆ। ”? 
- ਰਾਮ ੫. ਵਾਰ ੨੭ (957) 


- ਸੋਰ ੪, ਵਾਰ ੮:੧ (645) 


੫ 


“ਗਾਂਵੈ ਗਾਵਣਹਾਰੁ ਸਬਦਿ ਸੁਹਾਵਣੋ । ” (ਗਾਇਨ ਕਰਨ ਵਾਲਾ ਗਾਇਕ) 
- ਧਨਾ ੧, ਛੰਤ ੧, ੩:੨ (688) 


ਗਾਵਣਹਾਰੇ - 


- ਜਪੁ ੧, ੨੭੧੩ (6) 


- ਮਾਝ ੧, ਵਾਰ ੨੧੧੭ (148) 


- ਗਉਂ ੩, ੨੪, ੧:੩ (158) 
ਗਾਵਣਿਆ --- (1) ਗਾਉਣ ਵਾਲਿਆਂ ਨੂੰ 





1432 


“ਨਾਨਕ ਸਚੁ ਕਹੈ ਬੇਨੰਤੀ ਸਚੁ ਮਿਲੈ ਗੁਣ ਗਾਵਣਿਆ” 

- ਮਾਝ ੧, ਅਸ ੧, ੮:੩ (109) 
(2) ਗਾਉਣ ਲਗੇ 
“ਗੁਰਮਤੀ ਪਰਗਾਸ ਹੋਆ ਜੀ ਅਨਦਿਨੁ ਹਰਿ ਗੁਣ ਗਾਵਣਿਆ। ”? 

- ਮਾਝ ੧, ਅਸ ੨, ੧":੨ (110) 


- ਮਲਾ ੫, ੨੦, ੨:੧ (1270) 


“ਗੁਣ ਗੋਵਿੰਦ ਨਿਤ ਗਾਵਣੇ ਨਿਰਮਲ ਸਾਚੈ ਨਾਇ। ”” 
- ਸਿਰੀ ੫, ੮੧, ੧:੪ (46) 


“ਧੰਨੁ ਸੁ ਵੇਲਾ ਜਿਤੁ ਹਰਿ ਗਾਵਤ ਸੁਨਣਾ ਆਏ ਤੇ ਪਰਵਾਨਾ ਜੀਉ। ” 

- ਮਾਝ ੫, ੨੯, ੧੩ (103) 
“ਗੁਣ ਗਾਵਤ ਮਨੁ ਹਰਿਆ ਹੋਵੈ। ” (ਗਾਉਂਦਿਆ) 

- ਮਾਝ ੫, ੩੩, ੨:੧ (104) 
“ਗਾਵਤ ਸੁਣਤ ਸਭੇ ਹੀ ਮੁਕਤੇ ਸੋ ਧਿਆਈਐ ਜਿਨਿ ਹਮ ਕੀਏ ਜੀਉ। ? 
(ਗਾਵਿਆਂ) 

- ਮਾਝ ੫, ੩੫, ੧:੩ (104) 


ਹੋਰ ਰੂਪ: 
ਗਾਵੰਤ - 
“ਜਾਂ ਚੈ ਘਰਿ ਗਣ ਗੰਧਰਬ ਰਿਖੀ ਬਪੁੜੇ ਢਾਢੀਆ ਗਾਵੰਤ ਆਛੈ। ” (ਗਾਉਂਦੇ) 
- ਮਲਾ ਨਾਮ, ੧, ੩:੧ (1292) 


ਗਾਵਤਾ - 
“ਵਾਹੁ ਵਾਹੁ ਕਿਆ ਖੂਬੁ ਗਾਵਤਾ ਹੈ। ” (ਗਾਉਂਦਾ) 
੍‌੍ - ਆਸਾ ਕਬ, ੧੩, ੧":੧ (478) 
ਗਾਵੰਤਾ - 
“ਗੀਤ ਨਾਦ ਕੀਰਤਨੁ ਗਾਵੰਤਾ ਜੀਉ। ” (ਗਾਉੱ'ਦਾ) 
- ਗਉਂ ੫, ੧੬੬", ੩:੩ (216) 
ਗਾਵੰਤਿ - 
“ਗਾਥਾ ਗਾਵੰਤਿ ਨਾਨਕ ਭਬ੍ਰੰ ਪਰਾ ਪੂਰਬਣਹ। ” (ਗਾਉਂਦੇ ਹਨ) 
- ਗਾਥਾ ੫, ੧੮:੨ (1361) 
ਗਾਵਤੀ - 
“ਪੰਚ ਭਾਗੇ ਚੋਰ ਸਹਜੇ ਸੁਖੈਨੋ ਹਰੇ ਗੁਨ ਗਾਵਤੀ ਗਾਵਤੀ ਗਾਵਤੀ ਦਰਸ 
ਪਿਆਰਿ। ”” 
- ਕਾਨ ੫, ੩੭, ੧੨ (1305) 
ਗਾਵਤੇ - 





1433 


“ਭਗਤ ਸੋਹਹਿ ਗੁਣ ਗਾਵਤੇ ਨਾਨਕ ਪ੍ਰਭ ਕੈ ਦੁਆਰ। ”” (ਗਾਉਂਦੇ) 
- ਗਉ ੫. ਥਿਤੀ ੬ਸ:੨ (297) 


““ਧਨੁ ਧੰਨੁ ਗੁਰੂ ਗੁਣ ਗਾਵਦਾ ਤਿਸ ਨੋ ਸਦਾ ਸਦਾ ਨਮਸਕਾਰੁ । ” 
- ਗਉ ੪, ਵਾਰ ੬ਸ, ੪, ੧:੬ (302) 


“ਹਰਿ ਕੇ ਗੁਣ ਨਿਤ ਗਾਵਦੇ ਹਰਿ ਗੁਣ ਗਾਇ ਗੁਣੀ ਸਮਝਾਹੀ। ” 
- ਸੋਰ ੪, ਵਾਰ ੧੭:੪ (649) 
ਗਾਂਵਦੇ - 
“ਹਰਿ ਕੀਰਤਨੁ ਭਗਤ ਨਿਤ ਗਾਂਵਦੇ ਹਰਿ ਨਾਮੁ ਸੁਖਦਾਈ। ”” 
- ਗਉ ੪, ਵਾਰ ੨੦ਸ, ੪, ੨੨ (316) 


(1) ਗਾਉਂਦੇ ਹਨ 
“ਕਥਨ ਸੁ ਨਾਵਨ ਗੀਤ ਨੀਕੇ ਗਾਵਨ ਮਨ ਮਹਿ ਧਰਤੇ ਗਾਰ। ”” 
- ਦੇਵ ੫, ੩੧, ੧:੧ (534) 
(2) ਗਾਉਣਾ 
“ਗਾਵਨ ਭਾਵਨ ਸੰਤਨ ਤੋਰੈ ਚਰਨ ਉਵਾ ਕੈ ਪਾਉ। ” 
- ਦੇਵ ੫, ੩੮, ੧":੨ (536) 


ਗਾਵਨਹਾਰੀ -- ਗਾਉਣ ਵਾਲਾ ਗਵੱਈਆ 
“ਬਿਨਾ ਕੰਠੈ ਕੈਸੇ ਗਾਵਨਹਾਰੀ। ” 
- ਭੈਰ ੫, ੧੯, ੧੨ (1140) 


ਹੋਰ ਰੂਪ: 
ਗਾਵਨਹਾਰੇ - 
“ਗਾਵਿ ਲੇਹਿ ਤੂ ਗਾਵਨਹਾਰੇ। ” 


- ਆਸਾ ੫, ੯੯, ੧:੧ (395) 


“ਤੁਧੁ ਆਵਤ ਮੇਰਾ ਮਨੁ ਤਨੁ ਹਰਿਆ ਹਰਿ ਜਸੁ ਤੁਮ ਸੰਗਿ ਗਾਵਨਾ। ”” 

- ਮਾਰੂ ੫. ਅਸ ੫, ੧:੧ (1018) 
ਹੋਰ ਰੂਪ: 
ਗਾਵਨਿ - 
ਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ। ? (ਗਾਉਂਦੇ ਹਨ) 

- ਜਪੁ ੧, ੨੭੪੯ (6) 

“ਹਉਮੈ ਗਾਵਨਿ ਗਾਵਹਿ ਗੀਤ। ” (ਹਉਮੈ ਨੂੰ ਗਾਉਣ ਭਾਵ ਵਡਿਆਣ ਵਾਲੇ ਗੀਤ 
ਗਾਉਂਦੇ ਹਨ) 

- ਭੈਰ ਕਬ, ਅਸ ੧, ੨:੨ (1162) 
ਗਾਵਨੀ - 





1434 


““ਹਾਹਾ ਹੂਹੂ ਗੰਧੂਬ ਅਪਸਰਾ ਅਨੰਦ ਮੰਗਲ ਰਸ ਗਾਵਨੀ ਨੀਕੀ। ” (ਗਾਉਣਾ) 
- ਮਲਾ ੫, ੨੫, ੧":੨ (1272) 


ਗਾਵਨੂ - 
“ਕੋ ਮੁਆ ਕਾ ਕੈ ਘਰਿ ਗਾਵਨੁ। ” (ਗਾਉਣਾ, ਭਾਵ ਖੁਸ਼ੀ ਹੋ ਰਹੀ ਹੈ) 
ਲੁ - ਆਸਾ ੫, ੭੫, ੧":੧ (389) 
ਗਾਵਨੋ - 
“ਮਿਲਿ ਸੰਗਤੀ ਗੁਨ ਗਾਵਨੋ। ”? 
- ਬਿਲਾ ੪, ੭, ੧੫ (801) 
ਗਾਵਨਿ - 
“ਗਾਵਨਿ ਤੁਧਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮ ਦੁਆਰੇ । ” 
- ਆਸਾ ੧, ਸੋਦ ੧:੪ (347) 


“ਉਰਝਿ ਰਹਿਓ ਰੇ ਬਾਵਰ ਗਾਵਰ ਜਿਉ ਕਿਰਖੈ ਹਰਿਆਇਓ ਪਸੂਆ। ” (ਮਹਾਨ 
ਕੋਸ਼ ਇਸ ਦੇ ਅਰਥ (ਫਾ. ਬੇਦੀਨ, ਕਾਫਰ ਕਰਦਾ ਹੈ) 
- ਗਉ ੫, ੧੨੭", ੧":੨ (206) 


“ਗੁਣ ਗਾਵਾ ਗੁਣ ਵਿਥਰਾ ਗੁਣ ਬੋਲੀ ਮੇਰੀ ਮਾਇ। ”? 
- ਸਿਰੀ ੪, ੬੭, ੧੧ (40) 


ਹੋਰ ਰੂਪ: 


ਗਾਵਾਂ 
“ਗੁਰ ਸਤਿਗੁਰ ਪਾਸਹੁ ਹਰਿ ਗੋਸਟਿ ਪੁਛਾਂ ਕਰਿ ਸਾਂਝੀ ਹਰਿ ਗੁਣ ਗਾਵਾਂ” 
੍‌੍ - ਵਡ ੪, ੩, ੫:੨ (562) 
(2) ਪਿੰਡ, ਗਾਂਵ 
“ਬਾਬਾ ਦੇਹਿ ਵਸਾ ਸਚ ਗਾਵਾ। ” (ਸਚੇ ਦੇ ਗ੍ਰਾਮ ਵਿਚ ਵਸਾ, ਦੇਹ) 
- ਮਾਰੂ ੩, ੧, ੧":੧ (993) 
“ਦੇਹੀ ਗਾਵਾ ਜੀਉ ਧਰ ਮਹਤਉ ਬਸਹਿ ਪੰਚ ਕਿਰਸਾਨਾ। ? 
- ਮਾਰੂ ਕਬ, ੭, ੧:੧ (1104) 
ਗਾਵਾਇਣੁ --- ਦੂਰ ਕਰਨ, ਮੇਟਨ 
- ਭੈਰ ੪, ੧, ੩੨ (1134) 
ਗਾਵਾਇਦਾ -- ਗਾਇਨ ਕਰਵਾਉਂਦਾ 
“ਆਪੇ ਗੁਣ ਗਾਵਾਇਦਾ ਪਿਆਰਾ ਆਪੇ ਸਬਦਿ ਸਮਾਹਾ। ”” 
- ਸੋਰ ੪, ੬, ੧੨ (606) 
-- ਗਾਇਨ ਕਰਵਾਈ 
“ਸੰਤ ਜਨਾ ਕਰਿ ਮੇਲੁ ਗੁਰਬਾਣੀ ਗਾਵਾਈਆ ਬਲਿ ਰਾਮ ਜੀਉ।” 
- ਸੂਹੀ ੪, ਛੰਤ ੧, ੨:੨ (773) 





1435 


“ਆਪਿ ਗਾਵਾਏ ਸੁ ਹਰਿ ਗੁਨ ਗਾਉ। ” 
- ਗਉ ੫. ਸੁਖ ੬, ੮:੨ (270) 


---- ਗਾਇਨ ਕਰਵਾਉਂਦਾ ਹੈ 
“ਭਾਣੈ ਹਰਿ ਗੁਣ ਗੁਰਮੁਖਿ ਗਾਵਾਹਾ। ”” 
- ਮਾਝ ੫, ੧੪, ੨:੨ (98) 
“ਖਿਨੁ ਖਿਨੁ ਰਾਮ ਨਾਮੁ ਗਾਵਾਹਾ। ” (ਗਾਓ) 
- ਜੈਤ ੪, ੮, ੪੨ (699) 
“ਸਖੀ ਮਿਲਹੁ ਮਿਲਿ ਗੁਣ ਗਾਵਾਹਾ। ” (ਗਾਈਏ) 
- ਜੈਤ ੪, ੧੦, ੩:੧ (699) 


---- ਗਾਇਨ ਕਰਵਾਉਂਦਾ ਹੈ 
“ਨਾਨਕ ਤਿਸੁ ਗੁਰ ਮਿਲਿ ਉਧਰੈ ਹਰਿ ਗੁਣ ਗਾਵਾਹੀ। ” 
- ਗਉਂ ੪, ੫੨, ੪:੨ (168) 


-<<- ਗਾਉਂਦੇ ਹਨ, ਗਾਇਨ ਕਰਦੇ ਹਨ 
“ਨਿਹਚਲੁ ਕੀਰਤਨੁ ਗੁਣ ਗੋਬਿੰਦ ਗੁਰਮੁਖਿ ਗਾਵਾਧਾ। ”” 
- ਮਾਰੂ ੫, ਵਾਰ ੧੯:੩ (1101) 


੍‌੍ - ਸਿਰੀ ੩, ੬੪, ੩੧ (39) 
“ਬਾਹਰਹੁ ਪੰਡਿਤ ਸਦਾਇਦੇ ਮਨਹੁ ਮੂਰਖ ਗਾਵਾਰ। ” (ਭਾਵ ਅਗਿਆਨੀ) 
- ਮਾਰੂ ੩, ਵਾਰ ੧੬ਸ, ੩, ੧:੨ (1091) 
ਹੋਰ ਰੂਪ: 
ਗਾਵਾਰਾ - 
“ਤਾ ਲਿਖੀਐ ਸਿਰਿ ਗਾਵਾਰਾ ਗਾਵਾਰੁ। ?” (ਮੁਰਖਾਂ ਤੋ) 
੍‌੍ - ਜਪੁ ੧, ੨੬:੨੬ (6) 
ਗਾਵਾਰਿ - 
“ਪਿਰ ਕੈ ਭਾਣੈ ਨਾ ਚਲੈ ਹੁਕਮੁ ਕਰੇ ਗਾਵਾਰਿ”” 
- ਸਿਰੀ ੪, ਵਾਰ ੧੬ਸ, ੩, ੧:੨ (89) 
ਗਾਵਾਰੀ - 
“ਮਾਇਆ ਕਉ ਲੂ ਝਹਿ ਗਾਵਾਰੀ। ”” 
- ਆਸਾ ੪, ੫੪, ੩੨ (366) 
“ਜਗਿ ਚਤੁਰੁ ਸਿਆਣਾ ਭਰਮਿ ਭੁਲਾਣਾ ਨਾਉ ਪੰਡਿਤ ਪੜਹਿ ਗਾਵਾਰੀ। ? (ਭਾਵ 
ਗਵਾਰਾਂ/ਮੁਰਖਾਂ ਵਾਲੀ ਵਿਦਿਆ) 
੍‌ - ਮਾਰੂ ੧, ਅਸ ੧੧, ੫:੧ (1015) 


ਗਾਵਾਰੁ - 
- ਸਿਰੀ ੫, ੭੪, ੧੨ (43) 





1436 


ਗਾਵਾਵਹਿ --- ਗੁਆ ਬਹਿੰਦੇ ਹਨ 
“ਧਰਮੀ ਧਰਮੁ ਕਰਹਿ ਗਾਵਾਵਹਿ ਮੰਗਹਿ ਮੋਖ ਦੁਆਰੁ। ? 
- ਆਸਾ ੧, ਵਾਰ ੧੧ਸ, ੧, ੨:੭ (469) 


“ਗਾਵਿ ਲੇਹੁ ਤੂ ਗਾਵਨਹਾਰੇ । ”” 
- ਆਸਾ ੫. ੯੯, ੧੯੧ (395) 
ਗਾਵਿਆ ---- ਗਾਇਨ ਕੀਤਾ 
“ਸਹਜੇ ਗਾਵਿਆ ਥਾਇ ਪਵੈ ਬਿਨੁ ਸਹਜੈ ਕਥਨੀ ਬਾਦਿ। ? 
- ਸਿਰੀ ੩, ੨੩, ੨:੧ (68) 
ਹੋਰ ਰੂਪ: 
ਗਾਵੀਅਹਿ - 
“ਗੁਣ ਗੋਵਿੰਦ ਨਿਤ ਗਾਵੀਅਹਿ ਅਵਗੁਣ ਕਟਣਹਾਰ। ” (ਗਾਇਨ ਕਰੀਏ) 
- ਸਿਰੀ ੫, ੮੬, ੨:੧ (68) 
ਗਾਵੀਆਂ - 
“ਮਿਲਿ ਨਾਰੀ ਸਤਸੰਗਿ ਮੰਗਲੂ ਗਾਵੀਆ। ” (ਗਾਇਨ ਕੀਤਾ) 
- ਰਾਮ ੫, ਵਾਰ ੧੫:੧ (964) 


ਗਾਵੀਐ - 
“ਨਾਨਕ ਗਾਵੀਐ ਗੁਣੀ ਨਿਧਾਨੁ । ”? 


- (ਜਪੁ ਕਰੀਏ, ਗੁਣ ਗਾਇਣ ਕਰੀਏ) 
- ਜਪੁ ੧, ੫:੪ (2) 
“ਸਾਸਿ ਸਾਸਿ ਚਿਤਾਰਿ ਜੀਵਾ ਪੁਭੁ ਪੇਖਿ ਹਰਿ ਗੁਣ ਗਾਵੀਐ। ? (ਗਾਇਨ ਕਰੀਏ) 
- ਆਸਾ ੫, ਛੰਤ ੧੨, ੧:੪ (460) 
“ਸਤਿਗੁਰ ਦੀਨ ਦਇਆਲ ਜਿਸੁ ਸੰਗਿ ਹਰਿ ਗਾਵੀਐ ਜੀਉ। ” (ਜਪੀਏ) 
- ਧਨਾ ੫, ਛੰਤ ੧, ੧:੧ (691) 


“ਮਨ ਆਠ ਪਹਰ ਤਾ ਕਾ ਜਸੁ ਗਾਵੀਜੈ। ” 
- ਗਉ ੫. ਸੁਖ ੬, ੨:੪ (270) 


- ਰਾਮ ੩, ਵਾਰ ੧੮:੪ (955) 
“ਆਪੁ ਗਵਾਇਆ ਸੇਵ ਕਮਾਇਆ ਗੁਨ ਰਸਿ ਰਸਿ ਗਾਵੇ। ” 


- ਆਸਾ ੫. ੧੪੭, ੧੧ (407) 


“ਗਾਂਵੈ ਕੋ ਤਾਣੁ ਹੋਵੈ ਕਿਸੈ ਤਾਣੁ। ” (ਗਾਉਂਦਾ ਹੈ) 





1437 


- ਜਪੁ ੧, ੩੧੧ (1) 
“ਜਨੁ ਨਾਨਕੁ ਗੁਣ ਗਾਵੈ ਕਰਤੇ ਕੇ ਜੀ ਜੋ ਸਭਸੈ ਕਾ ਜਾਣੋਈ । ? 
- ਆਸਾ ੪, ਸੋਪੁ ੧, ੫:੫ (11) 
“ਸਾਸਿ ਸਾਸਿ ਹਰਿ ਗਾਵੈ ਨਾਨਕੁ ਸਤਿਗੁਰ ਢਾਕਿ ਲੀਆ ਮੇਰਾ ਪੜਦਾ ਜੀਉ। ”” 
(ਸਿਮਰੇ, ਜਪੇ) 
- ਮਾਝ ੫, ੨੪, ੪੨੩ (101) 


ਗਾਂਵੈ - 
“ਅਨਦਿਨੁ ਬਾਣੀ ਸਬਦੇ ਗਾਂਵੈ ਸਾਚਿ ਰੰਹੈ ਲਿਵ ਲਾਇ। ” 
- ਮਲਾ ੩, ੫, ੧:੪ (1259) 


€) 


ਡੂੰਘਾ, ਘਨਾ 
“ਆਪਿ ਸੁ ਗਿਆਨੀ ਆਪਿ ਧਿਆਨੀ ਆਪਿ ਸਤਵੰਤਾ ਅਤਿ ਗਾੜਾ। ”” 
- ਮਾਰੂ ੫, ਸੋਲਾ ੧੦, ੧੧:੩ (1081) 
“ਕੁਰੀਏ ਕੁਰੀਏ ਵੈਦਿਆ ਤਲਿ ਗਾੜਾ ਮਹਰੇਰੁ । ” (ਡੂੰਘਾ ਭਾਵ ਵਡਾ) 
- ਮਾਰੂ ੫, ਵਾਰ ਪਸ, ੫, ੧:੧ (1095) 


ਗਿਆਸ ---- ਇਕਾਦਸੀ ਦਾ ਵਰਤ 
“ਬ੍ਰਹਮ ਨ ਗਿਆਸ ਕਰਹਿ ਚਉਬੀਸਾ ਕਾਜੀ ਮਹ ਰਮਜਾਨਾ। ”” 
- ਪ੍ਰਭਾ ਕਬ, ੨, ੩:੧ (1349) 


ਗਿਆਤਾ ---- (ਸੰ. ਗਯਾਤਾ) (1) ਗਿਆਨ ਵਾਨ, ਜਾਣਨ ਵਾਲੇ, ਗਿਆਨੀ 
“ਇਕਿ ਮਨ ਹੀ ਗਿਆਤਾ। ” 
- ਸਿਰੀ ੫, ਅਸ ੨੭, ੬:੩ (71) 
(2) ਜਾਣ ਬੁਝ ਕੇ, ਸੁਚੇਤ ਰੂਪ ਵਿਚ 
“ਕਹਾ ਭਇਆ ਨਰ ਦੇਵਾ ਧੋਖੇ ਕਿਆ ਜਲਿ ਬੋਰਿਓ ਗਿਆਤਾ। ” 
- ਗਉਂ ਕਬ, ੬੭, ੧:੨ (338) 


ਗਿਆਨ ---- (1) ਸੰ. (ਗਯਾਨ ਮਹਾਨਕੋਸ਼ ਇਸ ਦੇ ਅਰਥ “ਸਰੀਰ” ਕਰਦੇ ਹਨ) ਜਾਣਕਾਰੀ, ਬੋਧ 
“ਅਸੰਖ ਭਗਤ ਗੁਣ ਗਿਆਨ ਵੀਚਾਰ। ? (ਰਬੀ ਬੋਧ) 
- ਜਪੁ ੧, ੧੭੪੫ (4) 
“ਗਿਆਨ ਮਹਾ ਰਸੁ ਭੋਗਵੈ ਬਾਹੁੜਿ ਭੂਖ ਨ ਹੋਇ। ” (ਰਬੀ ਬੋਧ) 
- ਸਿਰੀ ੧, ੧੮, ੫:੨ (21) 
“ਗੁਰ ਗਮ ਗਿਆਨ ਬਤਾਵੈ ਭੇਦ। ” (ਗੁਰੁ ਕੋਲ ਪਹੁੰਚਕੇ ਪਰਾ ਪਤ ਕੀਤੀ ਜਾਣਕਾਰੀ, 
ਵਾਕਫੀ) 
- ਗਉ ਕਬ, ਥਿਤੀ ੯:੩ (343) 


ਹੋਰ ਰੂਪ: 
ਗਿਆਨੰ - 
“ਕਿਰਪੰਤ ਹਰੀਅੰ ਮਤਿ ਤਤੁ ਗਿਆਨੰ। ” (ਅਸਲੀ ਬੋਧ) 
- ਸਸ ੫. ੧੩੧ (1355) 


(2) ਸੂਝ ਬੂਝ, ਸੋਝੀ, ਵਿਵੇਕ 
“ਗਿਆਨ ਵਿਹੂਣੀ ਪਿਰ ਮੁਤੀਆ ਪਿਰਮੁ ਨ ਪਾਇਆ ਜਾਇ। ”” 





1438 


- ਸਿਰੀ ੩, ੬੧, ੩:੧ (38) 
“ਗੁਰਮੁਖਿ ਗਿਆਨ ਭੇਟਿ ਗੁਣ ਗਾਹੀ। ” (ਗੁਰੂ ਦੁਆਰਾ ਸੋਝੀ ਪ੍ਰਾਪਤ ਕਰ) 
- ਗਉਂ ੧, ਅਸ ੧੩, ੭:੨ (227) 
“ਤਜਿ ਹਉਮੈ ਗੁਰ ਗਿਆਨ ਭਜੋ। ” (ਗੁਰੂ ਤੋ ਪ੍ਰਾਪਤ ਵਿਵੇਕ ਦੁਆਰਾ ਹਉਮੈ 
ਤਿਆਗ ਕੇ) 
- ਗਉ ੫. ਅਸ, ੧੩, ੧:੧ (241) 
“ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ । ” (ਸਮਝ) 
- ਆਸਾ ੧, ਵਾਰ ੧੧ਸ, ੧, ੨:੩ (469) 
“ਗਿਆਨ ਮਤੀ ਕਮਲ ਪਰਗਾਸੁ। ” (ਸਮਝ ਵਾਲੀ ਮਤ ਨਾਲ) 
- ਮਲਾ ੩, ਅਸ ੩, ੫:੩ (1277) 
ਹੋਰ ਰੂਪ: 
ਗਿਆਨੰ - 
“ਅਤਿ ਤਤੁ ਗਿਆਨੰ ਕਲਿਆਣ ਨਿਧਾਨ ਹਰਿ ਨਾਮ ਮਨਿ ਰਮਣੰ। ” (ਅਸਲੀ 
ਸਮਝ/ਸੂਝ ਵਾਲੀ ਮਤ) 
- ਗੂਜ, ੧, ਅਸ ੫, ੨੨ (505) 
(3) ਵਿਦਿਆ, ਇਲਮ 
“ਗਿਆਨ ਅੰਜਨੁ ਭੈ ਭੰਜਨਾ ਦੇਖੁ ਨਿਰੰਜਨ ਭਾਇ। ”” 
- ਸਿਰੀ ੧, ਅਸ ੭, ੩:੧ (57) 
“ਗੁਰ ਗਿਆਨ ਅੰਜਨੁ ਸਚੁ ਨੇਤ੍ੀ ਪਾਇਆ। ”? 
- ਮਾਝ ੩, ਅਸ ੨੫, ੩:੧ (124) 
“ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ। ” 
- ਗਉਂ ਕਬ, ਬਾਅ ੫:੨ (340) 
(4) ਵਿਚਾਰਾਂ, ਵਿਚਾਰ 
“ਕਬਹੂ ਸਿਧ ਸਾਧਿਕ ਮੁਖਿ ਗਿਆਨ। ” (ਮੂੰਹੋ ਵਿਚਾਰਾਂ ਗਿਆਨ ਦਾ ਪ੍ਰਗਟਾਵਾ 
ਕਰਦਾ ਹੈ) 
- ਗਉ ੫. ਸੁਖ ੧੧, ੭:੪ (277) 
“ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤੁ ਹੋਇ। ” (ਸਿਆਣੇ ਪੰਡਿਤ ਦੀ ਚੁਲੀ 
ਵਿਚਾਰ ਦੀ ਹੈ) 
- ਸਾਰ ੪, ਵਾਰ ੭ਸ, ੧, ੨੧੨ (1240) 
(5) ਜਾਣਕਾਰੀ ਪ੍ਰਾਪਤ (ਕਰਨ ਜੋਗ) 
“ਅੰਤਰਿ ਬਾਹਰਿ ਸੰਗਿ ਸਹਾਈ ਗਿਆਨ ਜੋਗੁ। ”” 
- ਆਸਾ ੫, ੧੧੨, ੨੧੧ (398) 


ਗਿਆਨਸਰਿ _- ਗਿਆਨ (ਰਬੀ ਬੋਧ) ਰੂਪੀ ਸਰੋਵਰ 
“ਗੁਰੂ ਸਾਧੂ ਅੰਮ੍ਰਿਤ ਗਿਆਨਸਰਿ ਨਾਇਣੁ । ” 


- ਭੈਰ ੪, ੧, ੩:੧ (1134) 
ਗਿਆਨਹੀਨ -- ਗਿਆਨ (ਬੋਧ, ਸੂਝ) ਤੋ ਇਲਾਵਾ 


“ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ। ”” 
- ਜੈਤ ੪, ੧, ੪:੧ (696) 





1439 


ਹੋਰ ਰੂਪ: 
ਗਿਆਨਹੀਨੀ - 
“ਕੁਲ ਰੂਪ ਧੂਪ ਗਿਆਨਹੀਨੀ ਤੁਝ ਬਿਨਾ ਮੋਹਿ ਕਵਨ ਮਾਤ। ” 
- ਆਸਾਂ ੫, ਛੰਤ ੧੪, ੧:੫ (462) 
ਬੋਧ/ਸਮਝ ਰੂਪੀ ਤਲਵਾਰ 
“ਗਿਆਨ ਖੜਗੁ ਲੈ ਮਨ ਸਿਉ ਲੂੰਝੈ ਮਨਸਾ ਮਨਹਿ ਸਮਾਈ ਹੇ। ” 
- ਮਾਰੂ ੧, ਸੋਲਾ ੩, ੩:੩ (1022) 
ਗਿਆਨਵਾਨ, ਸਮਝ ਸੂਝ ਵਾਲੇ 
“ਨਾਮਨ ਮਹਿ ਤੇਰੋ ਪਭ ਨਾਮਾ ਗਿਆਨਨ ਮਹਿ ਗਿਆਨੀ। ”” 
- ਗੂਜ ੫, ਅਸ ੧, ੬:੧ (507) 
ਸਮਝ/ਬੂਝ ਵਾਲੀ ਮਤ/ਹਾਲਤ 
“ਗੁਰ ਪਰਸਾਦੀ ਠਾਕੀਐ ਗਿਆਨ ਮਤੀ ਘਰਿ ਆਵੈ । ?” 
- ਆਸਾ ੩, ੮੦, ੧":੨ (426) 
ਗਿਆਨ ਦਾ ਰਾਜਾ ਅਰਥਾਤ ਵਾਹਿਗੁਰੁ 


“ਗਿਆਨਰਾਉ ਜਬ ਸੇਜੈ ਆਵੈ ਤ ਨਾਨਕ ਭੋਗੁ ਕਰੇਈ। ” 
- ਆਸਾ ੧, ੩੫, ੪੧੨ (359) 


ਗਿਆਨ ਵਿਚਾਰੀ ਗਿਆਨ ਦੀ ਵਿਚਾਰ ਕਰਨ ਵਾਲਾ 


ਗਿਆਨਾ ---- 


“ਅਮਰਾ ਪਦੁ ਪਾਇਆ ਆਪੁ ਗਵਾਇਆ ਵਿਰਲਾ ਗਿਆਨ ਵਿਚਾਰੀ। ” 
- ਧਨਾ ੧, ਛੰਤ ੨, ੪:੫ (689) 
(1) ਗਿਆਨ ਬੋਧ, ਜਾਣਕਾਰੀ 
“ਖਟੁ ਸਾਸਤ ਬਿਚਰਤ ਮੁਖਿ ਗਿਆਨਾ। ” 
- ਮਾਝ ੫. ੧੨, ੨੯੧ (98) 
“ਆਪਿ ਨਿਰਾਲਮੁ ਗੁਰ ਗਮ ਗਿਆਨਾ। ” (ਗੁਰੁ ਨੂੰ ਪਹੁੰਚ ਕੇ ਬੋਧ ਪ੍ਰਾਪਤ ਹੁੰਦਾ) 
_- ਮਾਰੂ ੧, ਸੋਲਾ ੧, ੧੬:੧ (1021) 


ਹੋਰ ਰੂਪ: 
ਗਿਆਨਾਂ - 
“ਆਪੇ ਮੋਨੀ ਵਰਤਦਾ ਆਪੇ ਕਥੈ ਗਿਆਨਾਂ। ? 


- ਬਿਹਾ ੪, ਵਾਰ ੧੯:੩ (556) 
ਗਿਆਨਿ - 
“ਜੋਰੁ ਨ ਸੁਰਤੀ ਗਿਆਨਿ ਵੀਚਾਰਿ। ”” 

- ਜਪੁ ੧, ੩੩੯੫ (7) 

“ਗਿਆਨਿ ਰਤਨਿ ਘਟਿ ਚਾਨਣੁ ਹੋਆ ਨਾਨਕ ਨਾਮ ਪਿਆਰੋ। ? (ਰਬੀ ਬੋਧ, 
ਗਿਆਨ ਰੂਪੀ ਰਤਨ) 

- ਵਡ ੩, ਅਲ ੩, ੪:੫ (584) 
(2) ਵਿਚਾਰ ਦੁਆਰਾ 
“ਆਗੈ ਹੀ ਤੇ ਸਭੁ ਕਿਛੁ ਹੂਆ ਅਵਰੁ ਕਿ ਜਾਣੈ ਗਿਆਨਾਂ। ” 





1440 


- ਆਸਾ ੫, ੪੭, ੧੨ (383) 
“ਮਤਿ ਪ੍ਰਗਾਸ ਭਈ ਹਰਿ ਧਿਆਇਆ ਗਿਆਨ ਤਤਿ ਲਿਵ ਲਾਇ। ” 
(ਵਿਚਾਰ/ਗਿਆਨ ਦੁਆਰਾ) 
- ਸਾਰ ੪, ੪, ੩੧ (1199) 
(3) ਵਿਚਾਰ ਦੀ ਗੱਲ 
“ਤੂੰ ਬਾਮਨੁ ਮੈ ਕਾਸੀਕ ਜੁਲਹਾ ਬੁਝਹੁ ਮੋਹ ਗਿਆਨਾ। ”? 
੍‌੍ ੍‌੍ - ਆਸਾ ਕਬ, ੨੬, ੩:੧ (482) 
“ਅਦਿ ਮਾਇਆ ਕੈ ਭਇਓ ਬਾਵਰੋ ਸੁਝਤ ਨਹ ਕਛੁ ਗਿਆਨਾ। ? 
੍‌੍ - ਸੋਰ ੯, ੭, ੨੧ (633) 
ਹੋਰ ਰੂਪ: 
ਗਿਆਨਿ - 
“ਦ੍ਰਿੜ ਸੰਤ ਮੰਤ ਗਿਆਨਿ ਹਾਂ। ” 
- ਆਸਾ ੫, ੧੫੮, ੧":੩ (409) 
(4) ਸਮਝ, ਸੂਝ 
“ਨਾ ਹਰਿ ਭਜਿਓ ਨ ਗੁਰ ਜਨੁ ਸੇਵਿਓ ਨਹ ਉਪਜਿਓ ਕਛੁ ਗਿਆਨਾ” 
- ਸੋਰ ੯, ੩, ੨੧੧ (632) 


ਹੋਰ ਰੂਪ: 
ਗਿਆਨਿ - 
“ਜਿਉ ਅੰਧੇਰੈ ਦੀਪਕੁ ਬਾਲੀਐ ਤਿਉ ਗੁਰ ਗਿਆਨਿ ਅਗਿਆਨੁ ਤਜਾਇ। ” (ਗੁਰੂ 


ਤੋ ਪ੍ਰਾਪਤ ਸੂਝ) 
- ਸਿਰੀ ੩, ੬੪, ੨:੩ (39) 


ਗਿਆਨੀ ---- (1) ਉਚੀ ਸਮਝ ਵਾਲੇ, ਗਿਆਨਵਾਨ, ਵਿਦਵਾਨ 
“ਗਿਆਨੀ ਧਿਆਨੀ ਗੁਰ ਗੁਰਹਾਈ। ” 
- ਆਸਾ ੧, ਸੋਦ ੨, ੨:੩ (9) 
“ਪ੍ੁਣਵਤਿ ਨਾਨਕ ਗਿਆਨੀ ਕੈਸਾ ਹੋਇ। ? 
- ਸਿਰੀ ੧, ੩੦, ੪:੧ (25) 
(2) ਗਿਆਨ (ਦੀਆਂ ਗੱਲਾਂ) ਦੁਆਰਾ 
“ਨ ਭੀਜੈ ਸੁਰਤੀ ਗਿਆਨੀ ਜੋਗਿ। ”? 
- ਸਾਰ ੪, ਵਾਰ ੧ਸ, ੧, ੨:੨ (1237) 


- ਸਿਰੀ ੩, ੬੪, ੧:੪ (39) 


- ਜਪੁ ੧, ੧੦5੧ (3) 
“ਸਭਿ ਸੁਖ ਹਰਿ ਰਸ ਭੋਗਣੇ ਸੰਤ ਸਭਾ ਮਿਲਿ ਗਿਆਨੁ । ? 





1441 


- ਸਿਰੀ ੧, ੧੯, ੨੪੨ (21) 
“ਰਤਨੁ ਰਾਮੁ ਘਟ ਹੀ ਕੇ ਭੀਤਰਿ ਤਾ ਕੋ ਗਿਆਨੁ ਨ ਪਾਇਓ। ” (ਬੋਧ, 
ਜਾਣਕਾਰੀ) 
- ਜੈਤ ੯, ੧, ੨:੧ (702) 
ਹੋਰ ਰੂਪ: 
ਗਿਆਨੇ - 
“ਸਭ ਸਿੰਗਾਰ ਬਣੇ ਤਿਸੁ ਗਿਆਨੇ” (ਗਿਆਨ ਰਾਹੀ”) 
- ਮਾਝ ੫, ੧੧, ੩:੨ (97) 
ਗਿਆਨੈ - 
“ਜੇਤਾ ਬੋਲਣੁ ਤੇਤਾ ਗਿਆਨੈ । ”” 
- ਗਉ ੫, ਅਸ ੩, ੨੨ (236) 
“ਜਿਨ ਕਉ ਮਨ ਕੀ ਪਰਤੀਤਿ ਨਾਹੀ ਨਾਨਕ ਸੇ ਕਿਆ ਕਥਹਿ ਗਿਆਨੈ । ”” 
- ਸੋਰ ੪, ਵਾਰ ੧੨ਸ, ੩, ੧:੪ (647) 
“ਗਿਆਨੈ ਕਾਰਨ ਕਰਮ ਅਭਿਆਸੁ। ? (ਗਿਆਨ ਲਈ) 
- ਭੈਰ ਰਵਿ, ੧, ੩:੩ (1167) 
ਗਿਆਨੋ - 
“ਗੁਰਮੁਖਿ ਤਤੁ ਗਿਆਨੋ (ਸਹੀ ਗਿਆਨ) 
- ਮਾਰੂ ੫, ੨੩, ੨:੨ (1006) 
(2) ਸਿਖਿਆ, ਵਿਦਿਆ 
“ਗੁਰ ਗਿਆਨੁ ਪ੍ਚੰਡੁ ਬਲਾਇਆ ਅਗਿਆਨੁ ਅੰਧੇਰਾ ਜਾਇ। ” 
- ਸਿਰੀ ੩, ੪੦, ੨:੩ (29) 
(3) ਅਸਲੀਅਤ ਦੀ ਸੋਝੀ 
“ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ। ” 
- ਆਸਾ ੧, ਵਾਰ ੧੮ਸ, ੧, ੧:੬ (472) 
(4) ਸੋਝੀ 
“ਮਨਿ ਮੁਖਿ ਜੂਠਿ ਲਹੈ ਭੈ ਮਾਨੰ ਆਪੇ ਗਿਆਨੁ ਅਗਾਮੰ। ” (ਅਗਮ ਦੀ ਸੋਝੀ ਦੇ 
ਦਿੰਦਾ ਹੈ) 
- ਸੋਰ ੧, ਅਸ ੧, ੫:੪ (635) 
“ਗੁਰਮਤਿ ਸੁਨਿ ਕਛੁ ਗਿਆਨੁ ਨ ਉਪਜਿਓ ਪਸੁ ਜਿਉ ਉਦਰੁ ਭਰਉ। ”” 
- ਧਨਾ ੯, ੪, ੨੯੧ (685) 


ਹੋਰ ਰੂਪ: 
ਗਿਆਨੇ - 
“ਹਉ ਹਉ ਕਰਤ ਨ ਤ੍ਰਿਸਨ ਬੂਝੈ ਨਹ ਕਾਮ ਪੂਰਨ ਗਿਆਨੇ। ” (ਸੋਝੀ) 
- ਬਿਹਾ ੫, ਛੰਤ ੯, ੩:੫ (548) 


(5) ਜਾਣਕਾਰੀ 
“ਜੈਸੀ ਮੈ ਆਂਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ । ” 
- ਤਿਲੰ ੧, ੫, ੧:੧ (722) 
ਗਿਆਰਹ --- ਯਾਰਾਂ, ਗਿਣਤੀ ਵਿਚ ਦਸ ਤੋ ਅਗਲਾ ਤੇ 12 ਤੋ ਪਹਿਲਾਂ ਦੀ ਗਿਣਤੀ 





1442 


“ਗਿਆਰਹ ਮਾਸ ਪਾਸ ਕੈ ਰਾਖੇ ਏਕੈ ਮਾਹਿ ਨਿਧਾਨਾ। ”” 
- ਪੁਭਾ ਕਬ, ੨, ੩੨ (1349) 


- ਮਾਝ ੫, ੨੧, ੪੧੨ (100) 


“ਜਰਮ ਕਰਮ ਮਛ ਕਛ ਹੁਅ ਬਰਾਹ ਜਮੁਨਾ ਕੈ ਕੂਲਿ ਖੇਲੁ ਖੇਲਿਓ ਜਿਨਿ ਗਿੰਦ 
ਜੀਉ।” 

- ਸਵ ੪, ਗਯੰ ੯:੪ (1403) 

ਗਿਰਸਤ ---- (1) (ਸੰ.) ਘਰਬਾਰ, ਘਰ ਵਿਚ ਇਸਥਿਤ ਹੋਣਾ 

“ਕਿਆ ਤੂੰ ਰਤਾ ਗਿਰਸਤ ਸਿਉ ਸਭ ਫੁਲਾ ਕੀ ਬਾਗਾਤਿ। ” 

- ਸਿਰੀ ੫, ੯੨, ੨੧੨ (50) 
ਹੋਰ ਰੂਪ: 
ਗਿਰਸਤਿ - 
“ਗਿਰਸਤੀ ਗਿਰਸਤਿ ਧਰਮਾਤਾ। ” (ਘਰ ਬਾਰ ਵਿਚ ਮਸਤ ਹੈ) 

- ਸਿਰੀ ੫, ਅਸ ੨੭, ੪:੩ (71) 

(2) ਗੁਸਿਆ, ਫਸਿਆ 
“ਰੋਗ ਗਿਰਸਤ ਚਿਤਾਰੇ ਨਾਉ। ” 

- ਗਉ ੫, ੧੫੧, ੨:੧ (196) 


ਹੋਰ ਰੂਪ: 

ਗਿਰਸਤਿ - 

ਮੇ ਗਿਰਸਤਿ ਭੂਮਤੁ ਹੈ ਪ੍ਰਾਨੀ ਰਖਿ ਲੇਵਹੁ ਜਨੁ ਅਪਨਾ। ” (ਪਕੜਿਆ 
ਹੋਇਆ) 


- ਬਿਲਾ ੪, ੧, ੨:੧ (799) 


ਗਿਰਸਤੀ --- ਘਰ ਬਾਰੀ, ਗ੍ ਹਿਸਤੀ 
““ਗਿਰਸਤੀ ਗਿਰਸਤ ਧਰਮਾਤਾ। ” 
- ਸਿਰੀ ੫, ਅਸ ੨੭, ੪:੩ (71) 


ਗਿਰਸਤੁ ---- ਘਰ ਬਾਰ 
““ਤਜੈ ਗਿਰਸਤੁ ਭਇਆ ਬਨਵਾਸੀ ਇਕੁ ਖਿਨੁ ਮਨੂਆ ਟਿਕੈ ਨ ਟਿਕਾਇਆ। ” 
- ਬਿਲਾ ੪, ਅਸ ੪, ੨:੧ (835) 


(1) (ਫਾ.) ਗੰਢ, ਗਠੜੀ 
“ਮੋਹ ਮਗਨ ਲਪਟਿਓ ਭੂਮ ਗਿਰਹ। ”” 
- ਰਾਮ ੫, ੩੨, ੪:੩ (893) 
(2) (ਸ.) ਘਰ 
“ਨਹ ਗਿਰਹ ਨਿਰੰਹਾਰੰ। ? 
- ਰਾਮ ੫, ੫੯, ੧:੨ (901) 





1443 


(3) ਗੁਹਿਸਤ 
“ਜਿਉ ਜਲ ਮਹਿ ਕਮਲ ਅਲਿਪਤੋ ਵਰਤੇ ਤਿਉ ਵਿਚੇ _ਗਿਰਹ ਉਦਾਸ। ”? 
- ਰਾਮ ੩, ਵਾਰ ੭ਸ, ੩, ੨੨੭ (949) 
“ਵਿਚੇ ਗਿਰਹ ਉਦਾਸ ਅਲਿਪਤ ਲਿਵ ਲਾਇਆ। ”” 
- ਸਾਰ ੪, ਵਾਰ ੩੧:੩ (1249) 


“ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ । ”” 
< ਜਪੁ ੧, ੨੩੧੩ (5) 


“ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ। ” 
- ਸਲੋ ਕਬ, ੩੦੨ (1366) 


“ਕਉਣੁ ਸੁ ਗਿਰਹੀ ਕਉਣੁ ਉਦਾਸੀ ਕਉਣੁ ਸੁ ਕੀਮਤਿ ਪਾਏ ਜੀਉ। ” 

- ਮਾਝ ੫, ੩੬, ੧:੩ (131) 
(2) ਗੁਹਿਸਤੀ ਭਾਵ ਮਾਇਆ 
“ਇਕਿ ਸੰਚਹਿ ਗਿਰਹੀ ਤਿਨ ਹੋਇ ਨ ਆਪੈ। ”” 

- ਆਸਾਂ ੫, ੧, ੨੨ (370) 
(3) ਗੁਹਿਸਤ 
““ਗਿਰਹੀ ਮਹਿ ਸਦਾ ਹਰਿ ਜਨ ਉਦਾਸੀ ਗਿਆਨ ਤਤ ਬੀਚਾਰੀ। ” 

- ਸੋਰ ੩, ੧, ੨੨ (599) 


“ਏਕੁ ਗਿਰਹੁ ਦਸ ਦੁਆਰ ਹੈ ਜਾ ਕੇ ਅਹਿਨਿਸਿ ਤਸਕਰ ਪੰਚ ਚੋਰ ਲਗਈਆ। ” 
- ਬਿਲਾ ੪, ਅਸ ੧, ੨੧ (833) 
ਗ੍ਰਹਿਸਤ 
“ਇਸੁ ਭੇਖੈ ਥਾਵਹੁ ਗਿਰਹੋ ਭਲਾ ਜਿਥਹੁ ਕੋ ਵਰਸਾਇ। ”” 
- ਵਡ ੪, ਵਾਰ ੪ਸ, ੩, ੧:੫ (587) 
ਗਿਰਝਨ ---- ਗਿਧਾਂ, ਇਕ ਪੰਛੀ 
“ਬਾਰਹ ਜੋਜਨ ਛਤ੍ਹ ਚਲੈ ਥਾ ਦੇਹੀ ਗਿਰਝਨ ਖਾਈ। ”” 
- ਧਨਾ ਨਾਮ, ੧, ੨:੨ (693) 


- ਆਸਾ ੫. ੮੧, ੧੨ (390) 


“ਗਿਰੰਤ ਗਿਰਿ ਪਤਿਤ ਪਾਤਾਲੰ ਜਲੰਤ ਦੇ ਦੀਪ ਬੈਸ੍ਰਾਂਤਰਹ। ” (ਡਿਗੇ) 
- ਸਸ ੫, ੧੭੧ (1355) 





1444 


ਗਿਰੰਤਿ - 
“ਣਾਮ ਵਿਹੂਣੇ ਆਦਮੀ ਕਲਰ ਕੰਧ ਗਿਰੰਤਿ। ” (ਡਿਗਦੇ ਹਨ) 
- ਰਾਮ ੧, ਓਅੰ ੩੨੩ (934) 
ਗਿਰਤੇ - 
“ਨਾ ਤੁਮ ਡੋਲਹੁ ਨਾ ਹਮ ਗਿਰਤੇ ਰਖਿ ਲੀਨੀ ਹਰਿ ਮੇਰੀ। ”” 

- ਰਾਮ ਕਬ, ੩, ੧੨ (939) 
ਗੋਵਰਧਨ ਪਹਾੜ ਨੂੰ ਚੁਕਣ ਵਾਲਾ, ਸ੍ਰੀ ਕ੍ਰਿਸ਼ਨ ਭਾਵ ਅਕਾਲ ਪੁਰਖ 
“ਜਲਿ ਥਲਿ ਮਹੀਅਲਿ ਰਵਿਆ ਸਬ ਠਾਈ ਅਗਮ ਰੂਪ ਗਿਰਧਾਰੇ ”” 

- ਧਨਾ ੫, ੧, ੩੨ (670) 
(ਫਾ. ਗਰਿਫਤਹ) ਪਕੜਿਆ ਹੋਇਆ 
“ਮਮਸਰ ਮੂਇ ਅਜਰਾਇਲ ਗਿਰਫਤਹ ਦਿਲ ਹੇਚਿ ਨ ਦਾਨੀ। ” 

- ਤਿਲੰ ੧, ੧, ੧":੨ (721) 
ਵੱਡੇ ਭਾਰ ਵਾਲੀ, ਬਹੁਤ ਮਾਲ ਦੌਲਤ ਨਾਲ ਭਰਪੂਰ 
“ਗਿਰੰਬਾਰੀ ਵਡ ਸਾਹਿਬੀ ਸਭੁ ਨਾਨਕ ਸੁਪਨੁ ਥੀਆ। ? 

- ਸਿਰੀ ੫, ੭੨, ੪੧੨ (42) 
ਪਿੰਡ, ਟਿਕਾਣਾ 
“ਤਿੰਨਾ ਪਾਸਿ ਨ ਬੈਸੀਐ ਓਨਾ ਘਰੁ ਨ ਗਿਰਾਉ। ”? 

- ਸਿਰੀ ੩, ਅਸ ੨੦, ੪:੨ (66) 
ਪਿੰਡ 
“ਸਚੈ ਕੋਇ ਗਿਰਾਂਇ ਨਿਜ ਘਰਿ ਵਸਿਆ। ” 
- ਮਾਝ ੧, ਵਾਰ ੧੮:੩ (146) 


“ਤੂੰ ਸਰਬ ਜੀਆ ਪ੍ਰਤਿਪਾਲਹੀ ਲੇਖੈ ਸਾਸ ਗਿਰਾਸ। ” 
- ਸਿਰੀ ੧, ੧੭, ੧:੨ (20) 
“ਸਿਮਰਤ ਸਾਸ ਗਿਰਾਸ ਪੂਰਨ ਨਹੀ ਟਾਰੀਐ ਗੁਣਵੰਤ ਪ੍ਰਾਨ ਹਮਾਰੇ। ” (ਖਾਂਦਿਆ) 
- ਸਿਰੀ ੫, ਛੰਤ ੩, ੨:੨ (80) 


ਹੋਰ ਰੂਪ: 
ਗਿਰਾਸਾ - 
“ਸਿਮਰਉ ਦਿਨ ਰੈਨਿ ਸਾਸ ਗਿਰਾਸਾ। ”” 


- ਗਉਂ ੫, ੭੫, ੩:੪ (177) 
(1) ਬੁਰਕੀ, ਗਰਾਹੀ' ਵੇਖੋ “ਗਿਰਾਸ? 
(2) ਨਿਗਲਨਾ, ਗ੍ਰਸਣਾ 
“ਸਸਿ ਕੀਨੋ ਸੂਰ ਗਿਆਸਾ। ” 
- ਰਾਮ ਕਬ, ੧੦, ੩:੨ (972) 


ਗਿਰਾਸਿ ---- ਗਿਰਾਹੀ (ਨਾਲ) 





1445 


“ਸਾਸਿ ਗਿਰਾਸਿ ਨ ਵਿਸਰੈ ਸਫਲੁ ਮੂਰਤਿ ਗੁਰੁ ਆਪਿ। ” (ਹਰ ਸਵਾਸ, ਹਰ 
ਗਿਆਹੀ ਨਾਲ ਭਾਵ ਹਮੇਸ਼ਾ) 

- ਸਿਰੀ ੫, ੧੦੦, ੩:੧ (53) 
ਹੋਰ ਰੂਪ: 
ਗਿਰਾਸੁ - 
“ਅੰਤਰਿ ਬਾਹਰਿ ਮੁਖਿ ਦੇ ਗਿਰਾਸੁ ਖਿਨੁ ਖਿਨੁ ਪੋਚਾਰਿ। ” (ਗਿਰਾਹੀ/ਬੁਰਕੀ) 

- ਗਉਂ ੪, ੫੧, ੧੨ (168) 

ਗਿਰਾਸੇ - 
“ਸਤਿਗੁਰ ਸੇਵਿ ਪਰਮ ਪਦੁ ਪਾਇਆ ਹਰਿ ਜਪਿਆ ਸਾਸ ਗਿਰਾਸੇ। ? 

-ਵਡ ੪, ਛੰਤ ੩, ੧:੪ (573) 


- ਮਾਝ ੧, ਵਾਰ ੧੩ਸ, ੧, ੬:੧ (144) 
(2) ਗਿਰਾਹੀ`, ਰੋਟੀ, ਭੋਜਨ, ਭਾਵ ਰੋਜ਼ੀ 
“ਨਾਨਕ ਜਿਉ ਜਿਉ ਸਚੇ ਭਾਵੈ ਤਿਉ ਤਿਉ ਦੇਇ ਗਿਰਾਹ। ”” 
- ਮਾਝ ੧, ਵਾਰ ੧੪ਸ, ੧, ੧:੬ (144) 
“ਹੁਕਮੀ ਸਾਹ ਗਿਰਾਹ ਦੇਦਾ ਜਾਣੀਐ। ” (ਜੀਵਨ ਤੇ ਰੋਜੀ) 
- ਮਲਾ ੧, ਵਾਰ ੨੩:੮ (1288) 
ਹੋਰ ਰੂਪ: 
ਗਿਰਾਹਾ - 
“ਆਪੇ ਕਰਤਾ ਕਰਿ ਕਰਿ ਵੇਖੈ ਦੇਦਾ ਸਾਸ ਗਿਰਾਹਾ ਹੇ। ? 
- ਮਾਰੂ ੩, ਸੋਲਾ ੧੨, ੪:੩ (1055) 
ਗਿਰਾਨੀ ---- ਗਿਰ/ਡਿਗ ਪਈਆਂ 
“ਦੁਚਿਤੇ ਕੀ ਦੁਇ ਥੂਨਿ ਗਿਰਾਨੀ ਮੋਹ ਬਲੇਡਾ ਟੂਟਾ। ” 
- ਗਉਂ ਕਬ, ੪੩, ੧:੧ (331) 
ਗਿਰਾਮਾ ---- ਪਿੰਡ 
“ਖੋਜਤ ਖੋਜਤ ਭਇਓ ਬੈਰਾਗੀ ਫਿਰਿ ਆਇਓ ਦੇਹ ਗਿਰਾਮਾ। ? 
- ਸਾਰ ੫. ੩੫. ੧:੧ (1211) 
ਗਿਰਾਵਹਿ --- ਡੇਗਦਾ ਹੈ 
- ਗਉਂ ਕਬ, ੪੪, ੧:੨ (332) 


ਹੋਰ ਰੂਪ: 
ਗਿਰਾਂਵੈ - 
“ਧਰਤੀ ਤੇ ਆਕਾਸਿ ਚਢਾਵੈ ਚਢੇ ਅਕਾਸਿ ਗਿਰਾਵੈ। ? (ਡੇਗਦਾ ਹੈ) 
- ਸਾਰ ਕਬ, ੨, ੨:੨ (1252) 


(1) (ਸੰ. ਗਿਰ) ਪਹਾੜ 





1446 


“ਕਈ ਜਨਮੁ ਸੈਲ ਗਿਰਿ ਕਰਿਆ। ” 
- ਗਉਂ ੫, ੭੨, ੨:੧ (176) 
(2) ਡਿਗਣਾ 
“ਸਰਬ ਲੋਕ ਮਾਇਆ ਕੇ ਮੰਡਲ ਗਿਰਿ ਗਿਰਿ ਪਰਤੇ ਧਰਣੀ। ”” 
- ਗਉ ੫, ੧੬੨", ੧":੨ (215) 
“ਲਾਗਤ ਹੀ ਭੁਇ ਗਿਰਿ ਪਰਿਆ ਪਰਾ ਕਰੇਜੇ ਛੇਕ। ” 
- ਸਲੋ ਕਬ, ੧੯੪੨ (1374) 
ਹੋਰ ਰੂਪ: 
ਗਿਰਿਓ - 
“ਗਿਰਿਓ ਜਾਇ ਰਸਾਤਲਿ ਪਰਿਓ ਛਿਟੀ ਛਿਟੀ ਸਿਰ ਭਾਰੈ। ” (ਡਿਗਿਆ) 
- ਸਾਰ ੫, ੧੦, ੩੧੨ (1205) 


ਬੱਦਲ, ਮੇਘ (ਭਾਵ) ਅਖਰੀ ਅਰਥ ਪਹਾੜ ਸੁਹਣੀ ਹਰਿਆਵਲ ਵਾਲਾ ਪਹਾੜ 


“ਜਉ ਤੁਮ ਗਿਰਿਵਰ ਤਉ ਹਮ ਮੋਰਾ। ”? 
- ਸੋਰ ਰਵਿ, ੫, ੧:੧ (658) 


ਪਹਾੜੀਆ 
“ਕਈ ਕੋਟਿ ਗਿਰੀ ਮੇਰ ਸੁਵਰਨ ਥੀਵੇ। ? 


- ਗਉ ੫. ਸੁਖ ੧੦, ੪:੬ (276) 


ਡਿਗ ਪਵੇ 
“ਇਹ ਨੀਸਾਨੀ ਸੁਨਹੁ ਤੁਮ ਭਾਈ ਜਿਉ ਕਾਲਰ ਭੀਤਿ ਗਿਰੀਐ। ” 
- ਬਿਲਾ ੫, ੯੫, ੧":੨ (823) 
(ਫਾ. ਗਰੇਬਾਨ) ਕੋਟ, ਕੁੜਤੇ ਭਾਵ ਬੁੱਕਲ 
“ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ । ” 
- ਸਲੋ ਫਰ, ੬:੨ (1378) 
ਡਿਗਦਾ ਹੈ 
“ਨਾਮੁ ਬਿਸਾਰਿ ਗਿਰੈ ਦੇਖੁ ਭੀਤਿ। ”” 
- ਬਸੰ ੧, ਅਸ ੧, ੧:੨ (1187) 
“ਸੂਰੀ ਉਪਰਿ ਖੇਲਨਾ ਗਿਰੈ ਤ ਠਾਹਰ ਨਾਹਿ। ” 
- ਸਲੋ ਕਬ, ੧੦੯੮੨ (1370) 
ਘਿਰਨਾ, ਨਫਰਤ 
“ਗਈ ਗਿਲਾਨਿ ਸਾਧ ਕੈ ਸੰਗਿ। ? 
- ਰਾਮ ੫, ੩੧, ੨:੩ (892) 
ਨਮੀ ਵਾਲੀ, ਦੁਵਤ (ਭਾਵ) 
“ਗਿਲੀ ਗਿਲੀ ਰੋਡੜੀ ਭਉਦੀ ਭਵਿ ਭਵਿ ਆਇ।” 
- ਮਾਰੂ ੫, ਵਾਰ ੯ਸ, ੫, ੨:੧ (1097) 


ਪਹਾੜ ਜਿਡੇ ਉਚੇ 





1447 


“£ਗਚੁ ਜਿ ਲਗਾ ਗਿੜਵੜੀ ਸਖੀਏ ਧਉਲਹਰੀ । ”” 
- ਸਲੋ ੧, ੧:੩ (1410) 
ਗਿੜਿਮੁੜਿ --- ਮੁੜ ਘਿੜ ਕੇ, ਡਿਗ ਕੇ ਤੇ ਭੁਆਟਨੀ ਖਾ ਕੇ 
“ਕੇਤੇ ਨਚਹਿ ਮੰਗਤੇ ਗਿੜਿ ਮੁੜਿ ਪੂਰਹਿ ਤਾਲ। ” 
- ਆਸਾ ੧, ਵਾਰ ੪ਸ, ੧, ੨:੩ (464) 
ਗਾਂ ਦੀ ਇਸਤ੍ਰੀ ਲਿੰਗ, ਭਵਿਖਤੀ ਇਸਤ੍ਰੀ ਲਿੰਗ ਕਿਰਿਆ 
“ਕਿਉ ਸੁਖੁ ਪਾਵੈ ਗੀ ਬਿਨੁ ਉਰਧਾਰੇ । ? 
- ਗਉ ੧. ਛੰਤ ੧, ੨:੨ (242) 


“ਕਰਿ ਕਿਰਪਾ ਮੋਹਿ ਸਤਿਗੁਰਿ ਦੀਨਾ ਤਾਪ ਸੰਤਾਪੁ ਮੇਰਾ ਬੈਰੁ ਗੀਓ। ” 
- ਆਸਾ ੫, ੪੭, ੩੨ (382) 


“ਇਕਨਾ ਨਾਦ ਨ ਬੇਦ ਨ ਗੀਅ ਰਸੁ ਰਸ ਕਸ ਨ ਜਾਣੰਤਿ। ? 
- ਸਾਰ ੪, ਵਾਰ ੨੨ਸ, ੧, ੨:੪ (1246) 

“ਇਕਨਾ ਨਾਦੁ ਨ ਬੇਦੁ ਨ ਗੀਅ ਰਸੁ ਰਸੁ ਕਸੁ ਨ ਜਾਣੰਤਿ। ”? 
- ਸਲੋ ੧, ੧੫:੪ (1411) 


ਇਸਤ੍ਹੀ 
“ਘਰ ਕੀ ਗੀਹਨਿ ਚੰਗੀ। ”” 


- ਧਨਾ ਧੰਨਾ, ੧, ੨:੩ (695) 
- ਜਪੁ ੧, ੧੯੫ (4) 


- ਸ਼ੂਹੀ ੫, ੧੨, ੨੨੧ (739) 


(1) ਸ੍ਰੀ ਕ੍ਰਿਸ਼ਨ ਜੀ ਨੂੰ ਕੁਰੂਸ਼ੇਤਰ ਦੇ ਯੁੱਧ ਸਮੇ' ਅਰਜਨ ਨੂੰ ਦਿਤੇ ਉਪਦੇਸ਼ਾਂ ਦਾ ਸੰਚਯ 
ਗ੍ਰੰਥ 
“ਪ੍ਣਵੈ ਨਾਮਾ ਇਉ ਕਹੈ ਗੀਤਾ। ”” 

- ਗੋਡ ਨਾਮ, ੬, ੫:੨ (874) 
(2) ਗੀਤਾਂ, ਗੀਤ ਦਾ ਬਹੁਵਚਨ 
“ਅੰਮ੍ਰਿਤ ਨਾਮ ਦਾਨੁ ਨਾਨਕ ਕਉ ਗੁਣ ਗੀਤਾ ਨਿਤ ਵਖਾਣੀਆ। ” 

- ਮਾਰੂ ੫, ਅਸ ੮, ੮:੩ (1020) 

ਗਉਣ, ਗਾਏ ਜਾਣ ਵਾਲਾ/ਪਦ 
“ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬੂਹਮ ਬੀਚਾਰ । ” 

- ਗਉ ਕਬ, ੫੫, ੩:੧ (335) 





14468 


- ਆਸਾ ੧, ਅਸ 2੭, ੧੧ (414) 


- ਗੋਂਡ ੫, ੪, ੩:੪ (863) 


“ਨਾਨਕ ਗੀਧਾ ਹਰਿ ਰਸ ਮਾਹਿ। ” (ਗਿਝ ਗਿਆ) 
- ਆਸਾ ੫, ੨੭, ੩੧੪ (377) 


- ਗਉ ੫, ੧੪੮, ੩:੧ (195) 


“ਰਾਮ ਰਸਾਇਣਿ ਜੋ ਜਨ ਗੀਧੇ। ” (ਗਿਝ ਗਏ) 
- ਗਉ ੫, ੧੬੩, ੧":੧ (198) 


ਕਥਨ, ਬਚਨ 


੭ 
“ਅੰਧੇ ਕਾ ਨਾਉ ਪਾਰਖੂ ਏਵੇ ਕਰੇ ਗੁਆਉ। ” 
- ਮਲਾ ੧, ਵਾਰ ੨੨ਸ, ੨, ੧੨ (1288) 


“ਹਮ ਗੋਰੂ ਤੁਮ ਗੁਆਰ ਗੁਸਾਈ ਜਨਮ ਜਨਮ ਰਖਵਾਰੇ।” 
- ਆਸਾ ਕਬ, ੨੬, ੨੧ (482) 
ਗੁਆਰਿਨ --- ਗਵਾਲਨ, ਗਊਆਂ ਚਾਰਨ ਵਾਲੀ, ਗੋਪੀ 
“ਉਆ ਕਾ ਸਰੂਪੁ ਦੇਖਿ ਮੋਹੀ ਗੁਆਰਨਿ ਮੋ ਕਉ ਛੋਡਿ ਨ ਆਉ ਨ ਜਾਹੂ ਰੇ।” 
- ਗਉਂ ਕਬ, ੬੬, ੧:੨ (338) 
ਗੋੋਆਲਾ ---- ਗੁਆਲਾ, ਗਊਪਾਲ 
“ਗੋਪੀ ਕਾਨੁ ਨ ਗਊ ਗੁ ਆਲਾ” 
- ਮਾਰੂ ੧, ਸੋਲਾ ੧੫, ੭:੨ (1035) 
(ਸੰ.) ਮਾਲਕ, ਭਾਵ ਪ੍ਰਭੂ, ਕਰਤਾਰ, ਪ੍ਰਿਥਵੀ ਦਾ ਮਾਲਕ 
“ਮੇਰੇ ਰਾਮ ਮੈ ਮੂਰਖ ਹਰਿ ਰਾਖੁ ਮੇਰੇ ਗੁਸਈਆ” 
- ਗਉ ੪, ੪੬, ੧":੧ (166) 
“ਕੋਈ ਸੇਵੈ ਗੁਸਈਆ ਕੋਈ ਅਲਾਹ। ” (ਜਗਨਨਾਥ) 
- ਰਾਮ ੫. ੯, ੧:੨ (885) 


“ਅਸਮਾਨ ਮ੍ਰਿਨੇ ਲਹੰਗ ਦਰੀਆ ਗੁਸਲ ਕਰਦਨ ਬੂਦ । ” 





1449 


- ਤਿਲੰ ਕਬ, ੧, ੩:੧ (727) 


ਗੁਸਾਇਨਿ --- ਗੁਸਾਈ ਦਾ ਇਸਤ੍ਰੀ ਲਿੰਗ, ਮਾਲਕਨ ਭਾਵ ਮਾਤਾ 


“ਗੰਗ ਗੁਸਾਇਨਿ ਗਹਿਰ ਗੰਭੀਰ । ”” 
- ਭੈਰ ਕਬ, ੧੮, ੧:੧ (1162) 


ਗੁਸਾਈ ---- ਪ੍ਰਿਥਵੀ ਦਾ ਮਾਲਕ, ਪ੍ਰਭੂ 


“ਭਏ ਕ੍ਰਿਪਾਲ ਗੋਵਿੰਦ ਗੁਸਾਈ। ”? 
- ਮਾਝ ੫, ੩੬, ੧:੧ (105) 


ਹੋਰ ਰੂਪ: 
ਗੁਸਾਂਈ - 
“ਗੁਸਾਂਈ ਪਰਤਾਪੁ ਤੁਹਾਰੋ ਡੀਠਾ । ”” 


- ਸਾਰ ੫, ੧, ੧":੧ (1235) 
ਗੁਸਾਂਈ - 
““ਗੁਸਾਂਈ ਗਰਿਸ ਰੂਪੇਣ ਸਿਮਰਣੰ ਸਰਬਤ੍ਰ ਜੀਵਣਹ। ” 
- ਸਸ ੫, ੫੪੧ (1359) 
ਗੁਸਾਂਈ - 
“ਸੁਧ ਰਸ ਨਾਮੁ ਮਹਾ ਰਸੁ ਮੀਠਾ ਨਿਜ ਘਰਿ ਤਤੁ ਗੁਸਾਂਈ। ” 
-ਸਾਰ ੧, ਅਸ ੧, ੭:੧ (1232) 
ਗ੍ੋਸਾਈ - 
“ਬੇਧੀਅਲੇ ਗੋਪਾਲ ਗਰੋਸਾਈ” 
- ਪੁਭਾ ਨਾਮ, ੧, ੧":੧ (1350) 
ਗੋਸਾਈਆ - 
“ਸੋ ਮੰਗਾ ਦਾਨੁ ਗੋਸਾਈਆ ਜਿਤੁ ਭੁਖ ਲਹਿ ਜਾਵੈ । ” 
- ਮਾਰੂ ੫, ਵਾਰ ੯:੩ (1097) 


“ਗੁਹਜ ਰਤਨ ਵਿਚਿ ਲੁਕਿ ਰਹੇ ਕੋਈ ਗੁਰਮੁਖਿ ਸੇਵਕੁ ਕਢੈ ਖੋਤਿ। ” (ਭਾਵ 
ਅਮੋਲਕ) 

- ਵਡ ੪, ਵਾਰ ੧੬:੨ (309) 
“ਗੁਹਜ ਪਾਵਕੋ ਬਹੁਤੁ ਪ੍ਰਜਾਰੈ ਮੋ ਕਉ ਸਤਿਗੁਰਿ ਦੀਓ ਹੈ ਬਤਾਇ। ”” (ਗੁੱਝੀ ਅੱਗ) 

- ਗੂਜ, ੫, ੨੧, ੧੨ (500) 
“ਜਿਉ ਓਡਾ ਕੂਪੁ ਗੁਹਜ ਖਿਨ ਕਾਢੈ ਤਿਉ ਸਤਿਗੁਰਿ ਵਸਤੁ ਲਹਾਈਐ। ” 
(ਲੁਕਿਆ ਹੋਇਆ) 

- ਬਸੰ ੪, ੬, ੨੨ (1179) 


“ਸੁਤ ਮੀਤ ਭ੍ਰਾਤ ਤੇ ਗੁਹਜੀ ਤਾ ਕੈ ਨਿਕਟਿ ਨ ਹੋਈ ਖਲੀਆ। ” 
- ਮਾਰੂ ੫, ੧੮, ੩:੩ (1004) 





1450 


- ਰਾਮ ਬੇਣੀ, ੧, ੮:੪ (974) 
(ਫਾ. ਗੁੰਗ) ਗੂੰਗਾ, ਜੋ ਬੋਲ ਨਾ ਸਕੇ 
“ਕਹਾ ਬਿਸਨਪਦ ਗਾਵੈ ਗੁੰਗ। ? 
- ਗਉ ੫. ਸੁਖ ੪, ੬:੫ (267) 


ਹੋਰ ਰੂਪ: 
ਗੁੰਗੇ - 
“ਅੰਧੇ ਗੁੰਗੇ ਅੰਧ ਅੰਧਾਰੁ । ” 


- ਬਿਹਾ ੪, ਵਾਰ ੨੦ਸ, ੧, ੨੩ (556) 


- ਭੈਰ ਕਬ, ੧੫, ੧":੧ (1161) 


““ਅਲੀਅਲ ਗੁੰਜਾਤ ਅਲੀਅਲ ਗੁੰਜਾਤ ਹੇ ਮਕਰੰਦ ਰਸ ਬਾਸਨ ਮਾਤ ਹੇ ਪੀਤਿ ਕਮਲ 
ਬੰਧਾਵਤ ਆਪ। ? 
- ਆਸਾ ੫, ਛੰਤ ੧੪, ੩੧ (462) 


ਗੁਜਾਰਉ ---- ਭਾਵ ਪੜੋ 
““ਸੁਬਹ ਨਿਵਾਜ ਸਰਾਇ ਗੁਜਾਰਉ । ” 
-ਸੂਹੀ ਕਬ, ੩, ੨:੪ (792) 
ਹੋਰ ਰੂਪ: 
ਗੁਜਾਰਹਿ - 
“ਪੰਜ ਵਖਤ ਨਿਵਾਜ ਗੁਜਾਰਹਿ ਪੜਹਿ ਕਤੇਬ ਕੁਰਾਣਾ। ” (ਪੜੇ) 
- ਸਿਰੀ ੧, ੨੮, ੪:੧ (24) 
ਗੁਜਾਰਹੂ - 
“ਜਉ ਦਿਲ ਮਹਿ ਕਪਟੁ ਨਿਵਾਜ ਗੁਜਾਰਹੁ ਕਿਆ ਹਜ ਕਾਂਬੈ ਜਾਇਆ। ” (ਪੜੋ) 
` ਪੁਭਾ ਕਬ, ੪, ੩੨ (1350) 
ਗੁਜਾਰਿ - 
“ਉਠੁ ਫਰੀਦਾ ਉਜੂ ਸਾਜਿ ਸੁਬਹ ਨਿਵਾਜ ਗੁਜਾਰਿ। ” (ਪੜ) 
- ਸਲੋ ਫਰ, ੭੧:੧ (1381) 
ਗੁਜਾਂਰੈ - 
“ਰੋਜਾ ਧੰਰੈ ਨਿਵਾਜ ਗੁਜਾਂਰੈ ਕਲਮਾ ਭਿਸਤਿ ਨ ਹੋਈ। ”! (ਪੜਦਾ ਹੈ) 
- ਆਸਾ ਕਬ, ੧੭, ੨੯੧ (480) 
ਗੁਝਾ, ਗੁਹਜ, ਜਿਸ ਨੂੰ ਸਮਝਣਾ ਔਖਾ ਹੋਵੇ 
“ਗੁਝੜਾ ਲਧਮੁ ਲਾਲੁ ਮਥੈ ਹੀ ਪਰਗਟੁ ਥਿਆ। ” 
- ਮਾਰੂ ੫. ਵਾਰ ੭ਸ, ੫, ੩:੧ (1096) 


“ਨਾਮੁ ਰਤਨੁ ਲੈ ਗੁਝਾ ਰਖਿਆ। ” (ਗੁਪਤ) 





1451 


- ਮਾਝ ੫, ੩੫, ੧:੨ (130) 

“ਨਾਨਕ ਕਰਤਾ ਸਭੁ ਕਿਛੁ ਜਾਣਦਾ ਜਿਦੁ ਕਿਛੁ ਗੁਝਾ ਨ ਹੋਇ। ? (ਗੁਪਤ) 
`__`- ਗਉ ੪, ਵਾਰ ਪਸ, ੪, ੨:੬ (302) 

“ਗੁਝਾ ਕਮਾਣਾ ਪ੍ਰਗਟ ਹੋਆ ਈਤ ਉਤਹਿ ਖੁਆਰੀ। ” (ਲਕੋ ਕੇ, ਛੁਪਾ ਕੇ) 
- ਆਸਾ ੫. ਛੰਤ ੧੧, ੩:੫ (460) 


“ਕੂੜੁ ਠਗੀ ਗੁਝੀ ਨਾ ਰਹੈ ਮੁਲੰਮਾ ਪਾਜੁ ਲਹਿ ਜਾਇ। ” (ਲੁਕਵੀ”, ਛੁਪੀ ਹੋਈ) 
- ਗਉਂ ੪, ਵਾਰ ੭ਸ, ੪, ੨:੫ (303) 
(1) ਲੁਕਵੀ', ਛੁਪੀ ਹੋਈ, ਵੇਖੋ “ਗੁਝ ? 
(2) ਗੁਹਜ, ਰਹਸ ਭਰੀ ਜਿਸ ਦੀ ਸਮਝ ਨਾ ਆਵੇ 
“ਕਿਝੁ ਨ ਬੁਝੈ ਕਿਛੁ ਨ ਸੁਝੈ ਦੁਨੀਆ ਗੁਝੀ ਭਾਇ। ” 
- ਸਲੋ ਫਰ, ੩:੧ (1378) 


“ਸਤਿਗੁਰ ਸਬਦੁ ਅਥਾਹੁ ਅਮਿਆ ਧਾਰਾ ਰਸੁ ਗੁਟਇ” 

- ਸਵ ੪, ਕਲ ੮:੨ (1397) 
ਸਿਰੀ ਰਾਗ ਦੇ ਅੱਠ ਪੁੱਤਰਾਂ ਵਿਚੋ ਇਕ, ਬਾਕੀ ਸਤ ਹਨ: ਸਾਲੂ, ਸਾਰਗ, ਸਾਗਰਾ, 
ਗੋਡਿ, ਗੰਭੀਰ, ਕੁੰਭ, ਹਮੀਰ। 

“ਅਸਟ ਪੁਤ੍ਰ ਸ੍ੀਰਾਗ ਕੇ ਗੁੰਡ ਕੁੰਭ ਹਮੀਰ। ” 
- ਰਾਗੁ ੧2੪੮ (1430) 


(1) (ਸੰ.) ਸਿਫਤ, ਖੂਬੀ 
“ਗਾਵੈ ਕੋ ਗੁਣ ਵਡਿਆਈਆ ਚਾਰ। ”? 


- ਜਪੁ ੧, ੩੩ (1) 
“ਤਰਕਸ ਤੀਰ ਕਮਾਣ ਸਾਂਗ ਤੇਗਬੰਦ ਗੁਣ ਧਾਤੁ । ” (ਸਿਫਤ ਸਲਾਹ ਲਈ ਧਾਉਣਾ 
ਅਰਥਾਤ ਦੌੜ ਭੱਜ ਕਰਨੀ) 
- ਸਿਰੀ ੧, ੭, ੩੨ (16) 
“ਸਤਸੰਗਤੀ ਸਦਾ ਮਿਲਿ ਰਹੇ ਸਚੇ ਕੇ ਗੁਣ ਸਾਰਿ। ” (ਵਡਿਆਈ ਨੂੰ ਸਮਝ ਕੇ) 
- ਸਿਰੀ ੩, ੫੬, ੧੨ (35) 
“ਹਰਿ ਬਿਸਰਤ ਤੇਰੇ ਗੁਣ ਗਲਿਆ। ”” (ਖੂਬੀਆਂ, ਚੰਗੀਆਂ ਗਲਾਂ) 
- ਆਸਾ ੧, ੨੯, ੧੨ (1357) 
(2) ਚੰਗੇ ਕੰਮ, ਨੇਕ ਅਮਲ, ਚੰਗਿਆਈ 
“ਵਿਣੁ ਗੁਣ ਕੀਤੇ ਭਗਤਿ ਨ ਹੋਇ। ”? 
- ਜੁਪ ੧, ੨੧੬ (4) 
(3) ਤਾਸੀਰ, ਲੱਛਣ, ਖਾਸੀਅਤ, ਸੁਭਾ ਦੇ ਅੰਗ/ਹਿਸਾ 
“ਤ੍ਰਿਹਿ ਗੁਣ ਬੰਧੀ ਦੇਹੁਰੀ ਜੋ ਆਇਆ ਜਗਿ ਸੋ ਖੇਲੁ। ? 
- ਸਿਰੀ ੧, ੧੮, ੪੨ (21) 
“ਤੈ ਗੁਣ ਸਭਾ ਧਾਤੁ ਹੈ ਦੂਜਾ ਭਾਉ ਵਿਕਾਰੁ। ” (ਰਜੋ, ਤਮੋ, ਸਤੋ) 





1452 


- ਸਿਰੀ ੩, ੫੧, ੨:੧ (33) 
(4) ਪ੍ਰਭੂ ਦੇ ਗੁਣ/ਸਿਫਤ ਸਾਲਾਹ 
“ਗੁਰਿ ਮਿਲਿਐ ਸੁਖੁ ਪਾਈਐ ਅਗਨਿ ਮਰੈ ਗੁਣ ਮਾਹਿ। ” (ਪ੍ਰਭੂ ਗੁਣ ਗਾਂਦਿਆ) 
- ਸਿਰੀ ੧, ੨੦, ੧੩ (21) 
“ਸਦਾ ਸਦਾ ਸਾਚੇ ਗੁਣ ਗਾਵਹਿ ਸਾਚੈ ਨਾਇ ਪਿਆਰੁ । ? 
- ਸਿਰੀ ੩, ੫੮, ੧:੩ (36) 
“ਗੁਣ ਗਾਵਾ ਗੁਣ ਵਿਥਰਾ ਗੁਣ ਬੋਲੀ ਮੇਰੀ ਮਾਇ। ” (ਪ੍ਰਭੂ ਦੇ ਗੁਣ/ਸਿਫਤ 
ਸਾਲਾਹ) 
- ਸਿਰੀ ੪, ੬੭, ੧੧ (40) 
(5) ਗਿਆਨ, ਪ੍ਰਭੂ/ਚੰਗਿਆਈ ਦਾ ਗਿਆਨ 
“ਜਿਨ ਗੁਣ ਤਿਨ ਸਦ ਮਨਿ ਵਸੈ ਅਉਗੁਣੁ ਵੰਤਿਆ ਦੂਰਿ। ” 
- ਸਿਰੀ ੩, ੨੩ (27) 
(6) ਸੁਭਾਉ 
“ਨਾਨਕ ਮੁਰਖ ਏਹਿ ਗੁਣ ਬੋਲੇ ਸਦਾ ਵਿਣਾਸੁ । ” 
੍‌੍ - ਮਾਝ ੧, ਵਾਰ ੧੨ਸ, ੧, ੧੦੮ (143) 
(7) ਰਸ 
“ਅਖੀ ਦੇਖਿ ਨ ਰਜੀਆ ਗੁਣ ਗਾਹਕ ਇਕ ਵੰਨ। ” (ਇਸ ਤਰ੍ਹਾਂ ਦੇ ਗੁਣ (ਰਸ) ਦਾ 
ਗਾਹਕ ਹਨ) 
- ਮਾਝ ੧, ਵਾਰ ੧੯ਸ, ੨, ੨:੨ (147) 
(8) ਭਾਵ ਰਤਨ ਰੂਪੀ ਗੁਣ 
““ਸਰੀਰਿ ਸਰੋਵਰਿ ਗੁਣ ਪਰਗਟਿ ਕੀਏ । ”” 
- ਆਸਾ ੪, ੫2, ੪੧ (367) 
(9) ਰਸੀ - 
“ਕਹੁ ਕਬੀਰ ਐਸਾ ਗੁਣ ਭੂਮੁ ਭਾਗਾ ਤਉ ਮਨੁ ਸੁੰਨਿ ਸਮਾਨਾਂ। ” (ਰਸੀ ਦੇ ਸੱਪ ਹੋਣ 
ਦਾ ਭਰਮ) 
- ਆਸਾ ਕਬ, ੧, ੪:੨ (475) 


(10) ਗੁਣਾਂ ਦਾ ਭੰਡਾਰ ਪ੍ਰਭੂ (ਭਾਵ) 
“ਲਾਹਾ ਲਾਭੁ ਹਰਿ ਭਗਤਿ ਹੈ ਗੁਣ ਮਹਿ ਗੁਣੀ ਸਮਾਈ ਰਾਮ।” 

- ਵਡ ੩, ਛੰਤ ੪, ੧:੨ (570) 
“ਸਾਚੋ ਸਾਚਾ ਨਾਉ ਗੁਣ ਗੋਵਿੰਦੁ ਹੈ ਜੀਉ। ” (ਗੁਣਾਂ ਦਾ ਖਜਾਨਾ) 

- ਧਨਾ ੧, ਛੰਤ ੨, ੧:੨ (688) 


(11) ਤ੍ਰੈ ਗੁਣ, ਰਜੋ ਤਮੋ ਸਤੋ (ਭਾਵ) 
“ਨਾਨਕ ਭੂਮ ਭੈ ਗੁਣ ਬਿਨਾਸੇ ਮਿਲਿ ਜਲੂ ਜਲਹਿ ਖਟਾਨਾ। ”” 
- ਵਡ ੫. ਛੰਤ ੨, ੪:੬ (578) 
(12) ਉਪਕਾਰ 
“ਪਾਣੀ ਪ੍ਰਾਣ ਪਵਣਿ ਬੰਧਿ ਰਾਖੇ ਚੰਦੁ ਸੂਰਜੁ ਮੁਖਿ ਦੀਏ । ” 
ਮਰਣ ਜੀਵਣ ਕਉ ਧਰਤੀ ਦੀਨੀ ਏਤੇ ਗੁਣ ਵਿਸਰੇ। ” 
- ਰਾਮ ੧, ੪, ੨੨੧, ੨ (877) 





1453 


“ਤੇ ਗੁਣ ਵਿਸਰਿ ਗਏ ਅਪਰਾਧੀ ਮੈ ਬਉਰਾ ਕਿਆ ਕਰਉ ਹਰੇ। ” (ਉਹ ਉਪਕਾਰ 
ਭੁੱਲ ਗਏ) 
- ਮਾਰੂ ੧, ਅਸ ੮, ੨:੧ (1013) 
(13) ਵਿਦਿਆ, ਹੁਨਰ 
“ਨਾਨਕ ਸੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤਿ। ? 
- ਸਾਰ ੪, ਵਾਰ ੨੨ਸ, ੧, ੨:੬ (1246) 
(14) ਫਲ, ਲਾਭ 
“ਫਰੀਦਾ ਜਿਨੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ। ? 
- ਸਲੋ ਫਰ, ੫੯:੧ (1381) 
(15) ਫੁਲ (ਮਹਾਨਕੋਸ਼) 
“ਬ੍ਰਹਮ ਨਾਮ ਗੁਣ ਸਾਖ ਤਰੋਵਰ ਨਿਤ ਚੁਨਿ ਚੁਨਿ ਪੂਜ ਕਰੀਜੈ। ” (ਬਹਮ ਬ੍ਰਿਛ ਦੀ 
ਸ਼ਾਖਾ ਨਾਮ ਹੈ ਤੇ ਸ਼ੁਭ ਗੁਣ ਫਲ ਹਨ) 
- ਕਲਿ ੪, ਅਸ ੪, ੧:੧ (1325) 
(16) ਸਰਗੁਣ ਦਾ ਸੰਖੇਪ 
“ਬ੍ਰਹਮੰਡ ਖੰਡ ਪੂਰਨ ਬ੍ਰਹਮੁ ਗੁਣ ਨਿਰਗੁਣ ਸਮ ਜਾਣਿਓ। ” 
- ਸਵ ੧, ੯੯੫ (1390) 


ਗੁਣ ਸਾਂਝੀ --- ਸਤਸੰਗੀ, ਗੁਣਾਂ ਦੀ ਸਾਂਝ ਕਰਨ ਵਾਲੇ 
“ਗੁਣ ਸਾਂਝੀ ਤਿਨ ਸੰਗਿ ਬਸੇ ਆਠ ਪਹਰ ਪ੍ਰਭ ਜਾਪਿ ਜੀਉ। ” 
- ਸੂਹੀ ੫, ਅਸ ੩, ੭੨੨ (761) 


“ਨਿਰਗੁਣ ਰਾਮੁ ਗੁਣਹ ਵਸਿ ਹੋਇ। ”? 

- ਗਉ ੧, ਅਸ ੩, ੧":੧ (222) 
“ਮੋਲਿ ਨ ਪਾਈਐ ਗੁਣਹ ਅਮੋਲ। (ਅਮੋਲ ਗੁਣਾਂ ਵਾਲਾ) ਗੁਣਾਂ ਕਰਕੇ ਅਮੋਲ 

- ਗਉ ੫. ਸੁਖ ੨੩, ੩:੬ (294) 
“ਨਾਨਕ ਅਵਗਣ ਗੁਣਹ ਸਮਾਣੇ ਐਸੀ ਗੁਰਮਤਿ ਪਾਈ। ” (ਗੁਣਾਂ ਸਦਕਾ) 

- ਤੁਖਾ ੧, ਛੰਤ ੩, ੩:੬ (1111) 


- ਆਸਾਂ ੩, ਪਟੀ ੮:੨ (435) 
(2) ਗੁਣਾਂ ਦਾ, ਗੁਣਾਂ ਵਿਚ 
“ਗੁਣਹਿ ਹਾਰੁ ਪਰੋਇ ਕਿਸ ਕਉ ਰੋਈਐ। ”” (ਗੁਣਾਂ ਦਾ) 
- ਧਨਾ ੧, ਛੰਤ ੧, ੨੨ (687) 
“ਗੁਣ ਗੁਣਹਿ ਸਮਾਣੇ ਮਸਤਕਿ ਨਾਮ ਨੀਸਾਣੋ । ” (ਗੁਣਾਂ ਵਿਚ) 
- ਤੁਖਾ ੧, ਛੰਤ ੫, ੩:੧ (1112) 


ਗੁਣਹੀਣ ---- ਗੁਣਾਂ ਤੋ ਵਿਹੂਣਾ/ਖਾਲੀ 
““ਗੁਣਹੀਣ ਹਮ ਅਪਰਾਧੀ ਭਾਈ ਪੂਰੈ ਸਤਿਗੁਰਿ ਲਏ ਰਲਾਇ। ”” 
- ਸਰੋ ੩, ਅਸ ੨, ੧2੨ (638) 


ਹੋਰ ਰੂਪ: 





1454 


- ਸਿਰੀ ੧, ਅਸ ੫. ੧":੧ (56) 


“ਨੀਚੁ ਅਨਾਥੁ ਅਜਾਨੁ ਮੈ ਨਿਰਗੁਨੁ ਗੁਣਹੀਨੁ ” 
- ਬਿਲਾ ੫, ੫੫, ੪:੧ (815) 


(1) ਗੁਣ ਕਰਨ ਵਾਲਾ ਭਾਵ ਗੁਣ ਦੇਣ ਵਾਲਾ 
“ਆਪੇ ਗੁਣ ਆਪੇ ਗੁਣਕਾਰੀ” 
- ਗਉਂ ੫. ਸੁਖ ੧੭, ੧:੬ (285) 
“ਗੁਰ ਸਬਦਿ ਵਿਗਾਸੀ ਸਹੁ ਰਾਵਾਸੀ ਫਲੁ ਪਾਇਆ ਗੁਣਕਾਰੀ। ” (ਗੁਣ ਦੇਣ ਵਾਲਾ 
ਪ੍ਰਭੂ) 
੍‌ - ਧਨਾ ੧, ਛੰਤ ੩, ੫੫ (690) 
(2) (ਗੁਣ ਕਾਰਨ ਵਾਲਾ ਭਾਵ ਉਪਕਾਰੀ ਅਰਥਾਤ ਗੁਰਮੁਖ) 
“ਗੁਣਕਾਰੀ ਗੁਣ ਸੰਘਰੈ ਅਵਰਾ ਉਪਦੇਸੇਨਿ। ” 
- ਸੂਹੀ ੩, ਅਸ ੩, ੯:੧ (755) 
ਹੋਰ ਰੂਪ: 
ਗੁਣਕਾਰੀਆ - 
“ਗੁਰਮੁਖਿ ਸਜਣੁ ਗੁਣਕਾਰੀਆ ਮਿਲਿ ਸਜਣ ਹਰਿ ਗੁਣ ਗਾਇ। ” 
- ਸਿਰੀ ੪, ੬੭, ੧:੨ (40) 
(3) ਗੁਣਾਂ ਵਾਲਾ, ਗੁਣਾਂ ਦਾ ਧਾਰਨੀ 
“ਸਬਦਿ ਰਵੈ ਆਸਣਿ ਘਰਿ ਰਾਜਾ ਅਦਲੂ ਕਰੇ ਗੁਣਕਾਰੀ। ”” 
- ਰਾਮ ੧, ਅਸ ੯, ੧੦:੧ (907) 
“ਅਨਦਿਨੁ ਰਾਮ ਨਾਮੁ ਜਪਿ ਹਿਰਦੈ ਸਰਬ ਕਲਾ ਗੁਣਕਾਰੀ । ? 
- ਸਾਰ ੪, ੨, ੧੨ (1198) 
(4) ਲਾਭਕਾਰੀ, ਫਾਇਦੇਮੰਦ, ਭਲਾ ਕਰਨ ਵਾਲਾ 
“ਗੁਰ ਸੇਵਾ ਤੇ ਸਦਾ ਸੁਖੁ ਪਾਇਆ ਅੰਤਰਿ ਸਬਦੁ ਰਵਿਆ ਗੁਣਕਾਰੀ। ”” 
- ਰਾਮ ੧, ਅਸ ੯, ੧੪੨੧ (908) 
“ਭਗਤਾ ਕਾ ਗੁਣਕਾਰੀ ਕਰਤਾ ਬਖਸਿ ਲਏ ਵਡਿਆਈ ਹੇ । ”” 
- ਮਾਰੂ ੧, ਸੋਲਾ ੫, ੨:੩ (1024) 


“ਨਚ ਬਿਦਿਆ ਨਿਧਾਨ ਨਿਗਮੰ ਨਚ ਗੁਣਗੁ ਨਾਮ ਕੀਰਤਨਹ। ”” 
- ਸਸ ੫. ੩੧੧ (1356) 


““ਸੁਭੰਤ ਤੁਯੰ ਅਚੁਤ ਚੁਣਗੂੰ ਪੂਰਨੰ ਬਹੁਲੋ ਕ੍ਰਿਪਾਲਾ। ” 
- ਸਸ ੫, ੫੧ (1354) 


“ਦੂਜੈ ਭਾਇ ਜੇਤਾ ਪੜਹਿ ਪੜਤ ਗੁਣਤ ਸਦਾ ਦੁਖੁ ਹੋਈ। ” 
- ਗੂਜ ੩, ੯, ੧:੨ (492) 





1455 


ਹੋਰ ਰੂਪ: 
ਗੁਣੰਤ - 
“ਕਹੰਤ ਬੇਦਾ ਗੁਣੰਤ ਗੁਨੀਆ ਸੁਣੰਤ ਬਾਲਾ ਬਹੁ ਬਿਧਿ ਪ੍ਰਕਾਰਾ। ”” 
- ਸਸ ੫, ੧੪੯੧ (1355) 
ਗੁਣਤਾਸ ---- ਗੁਣਾਂ ਦਾ ਭਾਂਡਾ/ਖਜਾਨਾ, ਵਾਹਿਗੁਰੂ; (ਗੁਣ (ਸੰ.) “ਤਾਸ਼ (ਫਾ.) - ਗੁਣਾਂ ਦਾ ਮਾਲਕ 
(ਕਸ਼)) 
“ਸਿਮਰਿ ਸਿਮਰਿ ਸਿਮਰਿ ਗੁਣਤਾਸ ” 
- ਗਉਂ ੫, ੭੭, ੩:੪ (178) 


- ਗਉ ੫, ੧੨੭, ੨੨ (191) 


“ਨਦਰਿ ਕਰੇ ਤਾ ਪਾਈਐ ਸਚੁ ਨਾਮੁ ਗੁਣਤਾਸਿ । ” 


- ਸਿਰੀ ੫, ੧੦੦, ੩:੩ (53) 
ਗੁਣਤਾਸੁ - 
“ਓਤੁ ਮਤੀ ਸਾਲਾਹਣਾ ਸਚੁ ਨਾਮੁ ਗੁਣਤਾਸੁ” 
- ਸਿਰੀ ੧, ੮, ੧:੩ (17) 
ਗੁਣਤਾਸੇ - 
“ਹਉ ਮਨੁ ਤਨੁ ਦੇਵਾ ਸਤਿਗੁਰੈ ਮੈ ਮੇਲੇ ਪ੍ਰਭ ਗੁਣਤਾਸੇ ” 
- ਸੂਹੀ ੪, ਛੰਤ ੫, ੧:੨ (776) 
ਗੁਣਦਾਤਾ --- ਗੁਣਾਂ ਦੀ ਬਖਸ਼ਿਸ਼ ਕਰਨ ਵਾਲਾ, ਵਾਹਿਗੁਰੂ 
“ਹਰਿ ਗੁਣਦਾਤਾ ਸਦ ਮਨਿ ਵਸੈ ਸਚੁ ਰਖਿਆ ਉਰ ਧਾਰਿ।” 
- ਸਿਰੀ ੩, ਅਸ ੧੮, ੬:੩ (65) 
ਗੁਣਨਿਧਾਨ ਗੁਣਾਂ ਦਾ ਖਜਾਨਾ ਪ੍ਰਭੂ 
“ਗੁਣ ਨਿਧਾਨ ਨਾਨਕੁ ਜਸੁ ਗਾਂਵੈ ਸਤਿਗੁਰਿ ਭਰਮੁ ਚੁਕਾਇਓ। ” 
- ਸੋਰ ੫, ੨੯, ੨੧੧ (617) 
ਹੋਰ ਰੂਪ: 
ਗੁਣ ਨਿਧਾਨੁ - 
“ਸਤਗੁਰੁ ਸੇਵਿ ਗੁਣ ਨਿਧਾਨੁ ਪਾਇਆ ਤਿਸ ਕੀ ਕੀਮ ਨ ਪਾਈ। ” 
- ਸਿਰੀ ੩, ੪੮, ੩੨ (32) 
ਗੁਣਾਂ ਦਾ ਭੰਡਾਰ/ਖਜਾਨਾ/ਸਮੁੰਦਰ 
“ਗੁਣ ਨਿਧਿ ਗਾਇਆ ਸਭ ਦੂਖ ਮਿਟਾਇਆ ਹਉਮੈ ਬਿਨਸੀ ਗਾਠੇ। ” 
- ਆਸਾ ੫. ਛੰਤ ੩, ੧:੪ (454) 
ਹੋਰ ਰੂਪ: 
ਗੁਣ ਨਿਧੇ - 





1456 


“ਹਰਿ ਗੁਣ ਨਿਧੇ ਗੋਪਾਲ। ”” 
- ਬਿਲਾ ੫, ਅਸ ੨, ੫:੧ (838) 
ਲਾਭਦਾਇਕ/ਗੁਣ ਕਰਨ ਵਾਲੀ ਬਾਣੀ 
“ਜਨੁ ਨਾਨਕੁ ਬੋਲੇ ਗੁਣ ਬਾਣੀ ਗੁਰਬਾਣੀ ਹਰਿ ਨਾਮਿ ਸਮਾਇਆ। ” 
- ਗੂਜਿ ੪, ੫, ੪੨੨ (494) 
ਗੁਣਾਨਵਾਦ, ਗੁਣ, ਕਥਨ, ਤਾਰੀਫ, ਵਡਿਆਈ 
“ਰਮਣ ਕਉ ਰਾਮ ਕੇ ਗੁਣ ਬਾਦ। ” 
- ਸਾਰ ੫, ੧੦੩, ੧%":੧ (1224) 
ਗੁਣਾਂ ਦੀ ਮਤ ਵਾਲੇ 
“ਖਲ ਮੁਗਧ ਮੂੜ ਕਟਾਖੁ ਸ੍ਰੀਧਰ ਭਏ ਗੁਣਮਤਿ ਧੀਰ। ” 
- ਗੂਜ ੫, ਅਸ ੨, ੬:੨ (508) 
(1) ਗੁਣਾਂ ਵਾਲਾ, ਭਾਵ ਪ੍ਰਭੂ 
“ਕਿਉ ਮਨਹੁ ਬੇਸਾਰੀਐ ਨਿਮਖ ਨਹੀ ਟਾਰੀਐ ਗੁਣਵੰਤ ਪ੍ਰਾਨ ਹਮਾਰੇ । ” 
- ਸਿਰੀ ੫, ਛੰਤ ੩, ੨:੩ (80) 
ਹੋਰ ਰੂਪ: 
ਗੁਣਵਤੀ - 
“ਰਸਨਾ ਉਚਰੈ ਗੁਣਵਤੀ ਕੋਇ ਨ ਪੁਜੈ ਦਾਨੁ। ” (ਗੁਣਵਾਨ ਪ੍ਰਭੂ ਨੂੰ ਸਿਮਰੇ) 
- ਸਿਰੀ ੫, ੮੮, ੩੨ (49) 
(2) ਗੁਣਾਂ/ਖੂਬੀਆਂ ਵਾਲੇ 
“ਹਿਮ ਕਰ ਰੁਤਿ ਮਨਿ ਭਾਵਤੀ ਮਾਘੁ ਫਗਣੁ ਗੁਣਵੰਤ ਜੀਉ। ” (ਮਾਘ ਫੱਗਣ ਗੁਣਾਂ 
ਵਾਲੇ ਹਨ) 
- ਰਾਮ ੫. ਰੁਤੀ ੭:੧ (929) 


ਹੋਰ ਰੂਪ: 
ਗੁਣਵੰਤਾ - 
“ਤੂੰ ਗੁਣਵੰਤਾ ਹਰਿ ਹਰਿ ਦਇਆਲੁ ਹਰਿ ਆਪੇ ਬਖਸਿ ਲੈਹਿ ਹਰਿ ਭਾਵੈ । ” 
- ਗਉਂ ੪, ੪੯, ੨੨ (167) 


“ਤੂ ਪਿਰੁ ਗੁਣਵੰਤਾ ਹਉ ਅਉਗਣਿਆਰਾ। ”” 
- ਵੰਡ ੪, ੨, ੫੧ (561) 
ਗੁਣਵੰਤਿਆ - 
“ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ। ” (ਗੁਣਵਾਨ) 
- ਜੁਪ ੧, ੭:੬ (2) 
“ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣਵੰਤਿਆ ਪਾ ਛਾਰੁ । ” 
- ਆਸਾ ੧, ਵਾਰ ੬ਸ, ੧, ੧:੧੪ (466) 
ਗੁਣਵੰਤੀ - 
“ਗੁਣਵੰਤੀ ਗੁਣ ਵੀਥਰੈ ਅਉਗੁਣਵੰਤੀ ਝੂਰਿ। ” (ਗੁਣਾਂ ਵਾਲੀ, ਸੁਚਜੀ) 
- ਸਿਰੀ ੧, ੯, ੧੧ (17) 
“ਗੁਣਵੰਤੀ ਸਾਲਾਹਿਆ ਸਦਾ ਥਿਰੁ ਨਿਹਚਲੁ ਹਰਿ ਪੂਰਾ। ” (ਗੁਣਵਾਨਾਂ ਨੇ) 





1457 


- ਗੂਜ ੩, ਵਾਰ ੭:੫ (511) 
ਗੁਣਵੰਤੀਆ - 
“ਗੁਣਵੰਤੀਆ ਗੁਣ ਸਾਰਹਿ ਆਪਣੇ ਕੰਤ ਸਮਾਲਹਿ ਨਾ ਕਦੇ ਲਗੈ ਵਿਜੋਗੋ। ? 
- ਵਡ ੩, ਅਲਾ ੧, ੧:੫ (582) 
ਗੁਣਵੰਤੁ - 
“ਸੋ ਢਾਢੀ ਗੁਣਵੰਤੁ ਜਿਸ ਨੋ ਪਭ ਪਿਆਰੁ। ? 
- ਰਾਮ ੫. ੧੧:੮ (962) 


(1) ਗੁਣਾਂ, ਚੰਗਿਆਈਆਂ 
“ਸੁਣਿਐ ਸਰਾ ਗੁਣਾ ਕੇ ਗਾਹ। ”” 
- ਜੰਪੁ ੧, ੧੧:੧ (3) 
“ਗੁਣਾ ਕਾ ਗਾਹਕੁ ਹੋਵੈ ਸੋ ਗੁਣ ਜਾਣੈ। ” 
- ਆਸਾ ੩, ੪੧, ੨੧ (361) 
ਹੋਰ ਰੂਪ: 
ਗੁਣਿ - 
“ਅਵਗਣਿ ਮੁਠੀ ਮਹਲੂ ਨ ਪਾਏ ਅਵਗਣ ਗੁਣਿ ਬਖਸਾਵਣਿਆ। ” (ਗੁਣਾਂ 
ਰਾਹੀ/ਗੁਣਾਂ ਸਦਕਾ) 
- ਮਾਝ ੧, ਅਸ ੧, ੬੩ (109) 
(2) ਰਜੋ ਸਤੋ ਤਮੋ 
“ਤ੍ਰਿਹਿ ਗੁਣਾ ਵਿਚਿ ਸਹਜੁ ਨ ਪਾਈਐ ਤ੍ਰੈ ਗੁਣ ਭਰਮਿ ਭੁਲਾਇ। ”” 
- ਸਿਰੀ ੩, ਅਸ ੨੩, ੬:੧ (68) 
(3) ਗੁਣਾਂ ਵਾਲਾ 
“ਕਿਉ ਬਿਸਰੈ ਇਹੁ ਲਾਲੁ ਪਿਆਰੋ ਸਰਬ ਗੁਣਾ ਸੁਖਦਾਇਓ। ” 
- ਸੋਰ ੫, ੬੧, ੨:੧ (624) 


(1) ਚੰਗਿਆਈਆਂ, ਗੁਣਾਂ; ਵੇਖੋ “ਗੁਣਾ” (1) 
(2) ਵਿਚਾਰਕੇ 
“ਕਿਸੈ ਪੜਾਵਹਿ ਪੜ੍ਹਿ ਗੁਣਿ ਬੂਝੇ ਸਤਿਗੁਰ ਸਬਦਿ ਸੰਤੋਖਿ ਰਹੇ । ” 

- ਆਸਾ ੧, ੧੭, ੧੨ (354) 
(3) ਪਦ (ਭਾਵ), ਵੇਖੋ “ਗੁਣੁ ” (4) 
“ਜਿਸ ਨੋ ਕ੍ਰਿਪਾ ਕਰੇ ਹਰਿ ਗੁਰਮੁਖਿ ਗੁਣਿ ਚਉਥੈ ਮੁਕਤਿ ਕਰਾਇਦਾ। ” (ਚੌਥੇ ਪਦ 
ਭਾਵ ਤੁਰੀਆ ਅਵਸਥਾ) 


- ਮਾਰੂ ੧, ਸੋਲਾ ੧੭, ੧੧:੩ (1038) 


(1) ਗੁਣਾਂ/ਚੰਗਿਆਈਆਂ ਦਾ 
“ਨਾਨਕ ਗਾਵੀਐ ਗੁਣੀ ਨਿਧਾਨੁ । ? 
- ਜਪੁ ੧, ੫:੪ (2) 
(2) ਗੁਣਾਂ ਕਰਕੇ 
“ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ। ” 
- ਆਸਾ ੧, ਸੋਦ ੨, ੧":੧ (9) 


“ਸਭਿ ਅਉਗਣ ਗੁਣੀ ਮਿਟਾਇਆ ਗੁਰੁ ਆਪੇ ਬਖਸਣਹਾਰੁ । ” (ਗੁਣਾਂ ਨਾਲ) 





1458 


- ਸਿਰੀ ੪, ਵਾਰ ੧੮ਸ, ੩, ੨੭ (90) 
(3) ਗੁਣਾਂ ਵਾਲੇ ਪ੍ਰਭੂ 
“ਗੁਰਮੁਖਿ ਹੋਵੈ ਸੋਈ ਬੂਝੈ ਗੁਣ ਕਹਿ ਗੁਣੀ ਸਮਾਵਣਿਆ। ”? 
੍‌੍ - ਮਾਝ ੩, ਅਸ ੩, ੧:੩ (110) 
“ਨਾਨਕ ਜਨੁ ਗੁਣ ਗਾਵੈ ਨਿਤ ਸਾਚੇ ਗੁਣ ਗਾਵਹ ਗੁਣੀ ਸਮਾਹਾ ਹੇ। ”” 
- ਮਾਰੂ ੩, ਸੋਲਾ ੧੩, ੧੬:੩ (1057) 
(4) ਗੁਣਵਾਣ, ਗੁਣਾਂ ਵਾਲਾ, ਹੋਰ ਵੇਖੋ “ਗੁਣੀਆ” 
“ਪੰਡਿਤ ਗੁਣੀ ਸੁਰ ਹਮ ਦਾਤੇ ਏਹਿ ਕਹਹਿ ਬਡ ਹਮ ਹੀ। ? 
੍‌੍ - ਗਉ ਕਬ, ੫੧, ੨੨ (334) 
“ਲਾਹਾ ਲਾਭੁ ਹਰਿ ਭਗਤਿ ਹੈ ਗੁਣ ਮਹਿ ਗੁਣੀ ਸਮਾਈ ਰਾਮ। ”” (ਗੁਣਾਂ ਵਾਲਾ 
ਗੁਰਮੁਖ) 
- ਵਡ ੩, ਛੰਤ ੪, ੧:੨ (570) 
“ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤਤੁ ਦਿਵਾਏ । ” (ਗੁਣਵਾਣਾਂ) 
- ਸੂਹੀ ੪, ਛੰਤ ੧, ੪:੪ (773) 
(5) ਗੁਣਾਂ ਵਾਲਾ 
“ਗੁਣੀ ਅਚਾਰਿ ਨਹੀ ਰੰਗਿ ਰਾਤੀ ਅਵਗੁਣ ਬਹਿ ਬਹਿ ਰੋਸੀ। ”” (ਗੁਣਾਂ ਵਾਲਾ 
ਆਚਾਰ) 
- ਧਨਾ ੧, ਛੰਤ ੩, ੧:੪ (689) 
(6) ਗੁਣਾਂ ਵਿਚ 
“ਸਭਿ ਗਾਵਹੁ ਗੁਣ ਗੋਵਿੰਦ ਹਰੇ ਗੋਵਿੰਦ ਹਰੇ ਗੋਵਿੰਦ ਹਰੇ ਗੁਣ ਗਾਵਹ ਗੁਣੀ 
ਸਮਉਲਾ। ” (ਗੁਣਾਂ ਵਿਚ ਸਮਾ ਜਾਈਦਾ ਹੈ) 
- ਕਾਨ ੪, ਵਾਰ ੬:੫ (1315) 
ਗੁਣੀਆ ---- ਗੁਣਵਾਨ, ਗੁਣਾਂ ਵਾਲੇ 
““ਗੁਣੀਆ ਗੁਣ ਲੇ ਪ੍ਰਭ ਮਿਲੇ ਕਿਉ ਤਿਨ ਮਿਲਉ ਪਿਆਰਿ। ”” 
- ਰਾਮ ੧, ਓਅੰ ੪੪੫ (936) 


“ਪੜੀਐ ਗੁਣੀਐ ਕਿਆ ਕਥੀਐ ਜਾ ਮੁੰਢਹੁ ਘੁਥਾ ਜਾਇ। ”” 
- ਸਿਰੀ ੩, ਅਸ ੨੩, ੬:੨ (68) 
(2) ਗੁਣਾਂ ਦੀ 
“ਕਰਿ ਕੀਰਤਿ ਗੋਵਿੰਦ ਗੁਣੀਐ ਸਗਲ ਪ੍ਰਾਛਤ ਦੁਖ ਹਰੇ । ” 
- ਆਸਾ ੫. ਛੰਤ ੪, ੧:੫ (454) 
ਗੁਣੀ ਗਹੀਰ -- ਗੁਣਾਂ ਕਰਕੇ ਡੂੰਘਾ/ਗੰਭੀਰ 
“ਨਾਨਕ ਨਾਮੁ ਸਮਾਲਿ ਤੂ ਭਾਈ ਅਪਰੰਪਰ ਗੁਣੀ ਗਹੀਰ । ” 
- ਸੂਹੀ ੩, ਛੰਤ ੩, ੮:੨ (639) 


ਹੋਰ ਰੂਪ: 
ਗੁਣੀ ਗਹੀਰਾ - 
“ਗੁਰ ਪਰਸਾਦੀ ਬੁਹਮੁ ਪਛਾਤਾ ਨਾਨਕ ਗੁਣੀ ਗਹੀਰਾ। ” 
- ਸੂਹੀ ੪, ਛੰਤ ੧, ੨੬ (773) 





1459 


ਗੁਣੀ ਗਹੀਰੁ - 
“ਨਾਨਕ ਨਾਮੁ ਸਲਾਹਿ ਤੂ ਹਰਿ ਗੁਣੀ ਗਹੀਰੁ । ” 
- ਸੂਹੀ ੩, ਵਾਰ ੧੦:੫ (789) 
ਗੁਣਾਂ ਵਾਲੇ ਵਿਅਕਤੀ 
“ਧਨੁ ਧਨੁ ਭਾਗ ਤਿਨਾ ਸਾਧ ਜਨਾ ਹਰਿ ਕੀਰਤਨੁ ਗਾਇ ਗੁਣੀਜਨ ਬਣਤਿਆ। ” 
- ਸੋਰ ੪, ਵਾਰ ੧੮:੩ (649) 


ਗੁਣਾਂ ਦਾ ਖਜ਼ਾਨਾ/ਭੰਡਾਰ 
“ਸਚੁ ਸਬਦੁ ਕਮਾਈਐ ਨਿਜ ਘਰਿ ਜਾਈਐ ਪਾਈਐ ਗੁਣੀ ਨਿਧਾਨਾ। ”” 
- ਆਸਾ ੧, ਛੱਤ ੨, ੨:੩ (436) 
ਹੋਰ ਰੂਪ: 
ਗੁਣੀ ਨਿਧਾਨੁ - 
“ਏ ਮਨ ਗੁਰ ਕੀ ਸਿਖ ਸੁਣਿ ਹਰਿ ਪਾਵਹਿ ਗੁਣੀ ਨਿਧਾਨੁ । ” 
- ਗੁੂਜ ੩, ਵਾਰ ੯ਸ, ੩, ੨:੧ (512) 


(1) ਚੰਗਿਆਈਆਂ, ਗੁਣ 
“ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ । ” 
(2) ਖੂਬੀ, ਲਛਣ 
“ਗੁਣੁ ਏਹੋ ਹੋਰੁ ਨਾਹੀ ਕੋਇ। ” 
- ਆਸਾਂ ੧, ਸੋਦ ੩, ੩:੩ (9) 
(3) ਲਾਭ, ਫਾਇਦਾ 
“ਬਧਾ ਚਟੀ ਜੋ ਭਰੇ ਨਾ ਗੁਣੁ ਨਾ ਉਪਕਾਰੁ। ”” 
- ਸੂਹੀ ੩, ਵਾਰ ੭ਸ, ੨, ੩:੧ (787) 
(4) ਪਦ, ਅਵਸਥਾ (ਭਾਵ) ਵੇਖੋ “ਗੁਣਿ” (3) 
“ਤੈ ਗੁਣ ਮਾਇਆ ਮੋਹਿ ਵਿਆਪੇ ਤੁਰੀਆ ਗੁਣੁ ਹੈ ਗੁਰਮੁਖਿ ਲਹੀਆ। ”” 
- ਬਿਲਾ ੪, ਅਸ ੧, ੭:੧ (833) 
“ਤੁਰੀਆ ਗੁਣੁ ਸਤਸੰਗਤਿ ਪਾਈਐ ਨਦਰੀ ਪਾਰਿ ਉਤਾਰੀ । ? 
- ਮਲਾ ੩, ੯, ੨੨ (1260) 


“ਭਗਤੀ ਤੋਖਿਤ ਦੀਨ ਕ੍ਰਿਪਾਲਾ ਗੁਣੇ ਨ ਕਿਤ ਹੀ ਹੈ ਭਿਗਾ। ? 
- ਮਾਰੂ ੫, ਸੋਲਾ ੧੧, ੧੩:੩ (1083) 


ਗੁਣਾਂ 
“ਓਇ ਲੋਚਨਿ ਓਨਾ ਗੁਣੈ ਨੋ ਓਇ ਅਹੰਕਾਰਿ ਸੜੰਦੇ। ”” 
- ਗਉਂ ੪, ਵਾਰ ੧੨:੫ (306) 


“ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਇ। ”? 
- ਰਾਮ ੩, ਵਾਰ ੧ਪਸ, ੨, ੨੧ (954) 


-੨੮੨੮ ਗੁਜਾਰਾ, ਗੁਜਰਾਨ 





1460 


“ਗੁਰਮੁਖਿ ਸਾਚੁ ਤਹਾ ਗੁਦਰਾਣੁ ” 
- ਆਸਾਂ ੧, ੨੧, ੫:੪ (355) 


“ਸਗਲੀ ਰੈਣਿ ਗੁਦਰੀ ਅੰਧਿਆਰੀ ਸੇਵਿ ਸਤਿਗੁਰੁ ਚਾਨਣੁ ਹੋਇ। ” 
- ਸਿਰੀ ੫, ਪਹ ੪, ੪2੫ (78) 
ਹੋਰ ਰੂਪ: 
ਗੁਦੰਰੈ - 
“ਝਗੜਾ ਕਰਦਿਆ ਅਨਦਿਨੁ ਗੁਦਰੈ ਸਬਦਿ ਨ ਕਰਹਿ ਵੀਚਾਰੁ। ? (ਲੰਘ ਗਏ) 
- ਗਉ ੪, ਵਾਰ ੩ਸ, ੪, ੧:੨ (316) 


ਰਖ 


ਗੋਦੜਾ, ਲੀਰਾਂ ਦਾ ਕਪੜਾ, ਜੁਲਾ 
“ਜਿਨ ਪਟੁ ਅੰਦਰਿ ਬਾਹਰਿ ਗੁਦੜੁ ਤੇ ਭਲੇ ਸੰਸਾਰਿ। ? 
- ਆਸਾ ੧, ਵਾਰ ੨੦ਸ, ੧, ੨੩ (473) 
(ਸੰ.) ਗੁੰਦਾਉਣਾ, ਗੁਤ/ਮੇਢੀ ਕਰਨਾ 
“ਮਾਠਿ ਗੁੰਦਾਈ' ਪਟੀ: ਮਾ ਭਰੀਐ ਮਾਗ ਸੰਧੂਰੇ ਉਹ 
- ਵਡ ੧, ੩, ੧:੧੧ (558) 
ਗੁਦਾਰਨਾ --- ਗੁਜਾਰਨਾ, ਲੰਘਾਣਾ 
“ਨਾਮੁ ਜਪਤ ਮਨੁ ਨਿਰਮਲ ਹੋਵੈ ਸੂਖੇ ਸੂਖਿ ਗੁਦਾਰਨਾ”” 
- ਰਾਮ ੫, ਅਸ ੫. ੪੧ (915) 
ਗੁਦਾਰਿਆ --- ਗੁਜਾਰਿਆ, ਲੰਘਾਣਾ 


“ਨਾਨਕ ਦੁਨੀਆ ਸੰਗਿ ਗੁਦਾਰਿਆ ਸਾਕਤ ਮੂੜ ਨਪਾਕ। ” 
- ਗੂਜ ੫, ਵਾਰ ੧੯ਸ, ੫. ੧੨ (523) 


ਹੋਰ ਰੂਪ: 
ਗੁਦਾਰੀ - 
“ਪਰ ਹਰਨਾ ਲੋਭੁ ਝੂਠ ਨਿੰਦਾ ਇਵ ਹੀ ਕਰਤ ਗੁਦਾਰੀ। ” 
- ਧਨਾ ੫. ੪੨, ੧੧ (681) 


(1) ਮੁਕਾ ਦਿਤੇ (ਭਾਵ) 
“ਜਿਨਿ ਪੰਚ ਮਾਰਿ ਬਿਦਾਰਿ ਗੁਦਾਰੇ ਸੋ ਪੂਰਾ ਇਹ ਕਲੀ ਰੇ। ” 
- ਆਸਾ ੫, ੧੩੨, ੧੧੨ (404) 
(2) ਗੁਜਾਰੇ, ਲੰਘਾਏ 
“ਹੁਕਮੇ ਜੁਗ ਛਤੀਹ ਗੁਦਾਰੇ । ” 


=੩੩ 


“ਬਿਖਈ ਦਿਨੁ ਰੈਨਿ ਇਵ ਹੀ ਗੁਦਾਰੈ। ” 


- ਮਾਰੂ ੧, ਸੋਲਾ ੧੬, ੧੪:੧ (1037) 


- ਸਾਰ ੫, ੧੦, ੧":੧ (1205) 
ਗੁੰਨਿਆ ਗਿਆ; ਇਛਾਵਾਨ ਹੋਇਆ, ਲੁਬਧ ਭਇਆ (ਮਹਾਨਕੋਸ਼) 





1461 


“ਧੁਰਿ ਭਾਗ ਵਡੇ ਹਰਿ ਪਾਇਆ ਨਾਨਕ ਰਸਿ ਗੁਧਾ। ”” 
- ਆਸਾਂ ੪, ਛੰਤ ੧੬, ੧:੪ (449) 


(1) ਵਡਿਆਈ, ਸ਼ੋਭਾ ਸਿਫਤ ਸਾਲਾਹ, ਵੇਖੋ “ਗੁਣ” (4) 
“ਹਰਿ ਰਸੁ ਰਸਨਾ ਰਾਮ ਗੁਨ ਗਾਇ। ” 
- ਗਉਂ ੪, ੪੦, ੧":੨ (164) 
“ਮੋਹਿ ਨਿਰਗੁਨੁ ਸਭ ਗੁਨ ਤੇਰੇ। ”” 
- ਗਉ ੫, ੧੨੫”, ੧":੨ (205) 
“ਗੁਨ ਕੀਰਤਿ ਨਿਧਿ ਮੋਰੀ। ? (ਹਰਿ ਦੀ ਸਿਫਤ ਸਲਾਹ) 
- ਗਉਂ ੫. ੧੫੬", ੧":੧ (213) 
“ਤਵ ਗੁਨ ਕਹਾ ਜਗਤ ਗੁਰਾ ਜਉ ਕਰਮੁ ਨ ਨਾਸੈ। ” (ਸ਼ੋਭਾ; 
- ਬਿਲਾ ਸਧ, ੧, ੧":੧ (858) 
(2) ਨੇਕ ਕੰਮ, ਚੰਗਿਆਈਆਂ, ਵੇਖੋ “ਗੁਣ” (2) 
“ਕਵਨ ਗੁਨ ਪ੍ਰਾਨਪਤਿ ਮਿਲਉ ਮੇਰੀ ਮਾਈ। ” 
- ਗਉਂ ੫, ੧੧੮", ੧":੧ (204) 
(3) ਸੁਭਾ, ਲਛਣ, ਵੇਖੋ “ਗੁਣ” (6) 
“ਨਿਜ ਘਰਿ ਪਾਰਸੁ ਤਜਹੁ ਗੁਨ ਆਨ। ” (ਹੋਰ ਲਛਣ/ਸੁਭਾ ਦਾ ਤਿਆਗ ਕਰੋ) 
- ਗਉਂ ਕਬ, ੯, ੩:੨ (325) 
(4) ਲਾਭ, ਫਾਇਦਾ, ਵੇਖੋ “ਗੁਣ” (14) 
“ਪ੍ਰੇਮ ਕੀ ਜੇਵਰੀ ਬਾਧਿਓ ਤੇਰੋ ਜਨ ਕਹਿ ਰਵਿਦਾਸ ਛੂਟਿਬੋ ਕਵਨ ਗੁਨ” 
- ਆਸਾ ਰਵਿ, ੪, ੩:੨ (487) 
(5) ਉਪਕਾਰ, ਵੇਖੋ “ਗੁਣ” (12) 
“ਜਿਹਵਾ ਏਕ ਕਵਨ ਗੁਨ ਕਹੀਐ । ? 
- ਧਨਾ ੫, ੧੨, ੧":੧ (674) 
(6) ਗੁਣਾਂ/ਲੱਛਣਾਂ (ਭਾਵ) ਕਾਰਨ 
“ਕਾਲੀ ਕੋਇਲ ਤੂ ਕਿਤ ਗੁਨ ਕਾਲੀ । ” 
- ਸੂਹੀ ਫਰ, ੧, ੨੨੧ (794) 
(7) ਤਾਸੀਰ, ਖ਼ਾਸੀਅਤ, ਸੁਭਾ ਦਾ ਅੰਗ/ਹਿੱਸਾ, ਵੇਖੋ “ਗੁਣ” (3) 
“ਤੈ ਗੁਨ ਮਾਈ ਮੋਹਿ ਆਈ ਕਹੰਉ ਬੇਦਨ ਕਾਹਿ। ? 
- ਮਲਾ ੫, ੨੪, ੧੨੧ (1272) 
(ਫਾ. ਗੁਨਾਹ) ਪਾਪ, ਗੁਨਾਹ, ਅਵਗੁਣ, ਅਪਰਾਧ 
“ਐਸੇ ਗੁਨਹ ਅਛਾਦਿਓ ਪ੍ਰਾਨੀ। ” 
- ਆਸਾ ੫, ੨੨, ੨੨ (376) 
ਗੁਨਹਗਾਰ --- ਪਾਪੀ, ਗੁਨਾਹ ਕਰਨ ਵਾਲਾ, ਅਪਰਾਧੀ, ਦੋਸ਼ੀ 
“ਲੂਣ ਹਰਾਮੀ ਗੁਨਹਗਾਰ ਬੇਗਾਨਾ ਅਲਪ ਮਤਿ। ”” 
੍‌ - ਗਉ ੧, ਬਾਅ ੫੨:੧ (261) 


ਹੋਰ ਰੂਪ: 


ਗੁਨਹਗਾਰੂ - 
“ਹਰਿ ਕਿਰਪਾ ਕਰਿ ਕੈ ਬਖਸਿ ਲੈਹੁ ਹਉ ਪਾਪੀ ਵਡ ਗੁਨਹਗਾਰੁ ” 





1462 


- ਸਲੋ ੩, ੨੯੨ (1416) 


- ਆਸਾ ੧, ਅਸ ੧੬, ੮੨ (420) 


ਗੁਨਾਹਾਂ ਨਾਲ, ਪਾਪਾਂ ਨਾਲ 
“ਗੁਨਹੀ ਭਰਿਆ ਮੈ ਫਿਰਾ ਲੋਕੁ ਕਹੈ ਦਰਵੇਸੁ । ” 


- ਸਲੋ ਫਰ, ੬੧੨ (1381) 
ਗੁਨਹੀਨ ---- ਗੁਣਾਂ ਤੋ ਵਿਹੂਨਾ 
“ਰੇ ਗੁਨਹੀਨ ਦੀਨ ਮਾਇਆ ਕਰਿਮ ਸਿਮਰਿ ਸੁਆਮੀ ਏਕ ਘਰੀ। ”” 
- ਸਮੁ ੫, ੩":੫ (1387) 
ਗੁਨਗਾਵਨ --- ਗੁਣ ਗਾਉਣ ਵਾਲੇ 
“ਸੁੰਦਰ ਸੁਘੜ ਚਤੁਰੁ ਸਭ ਬੇਤਾ ਰਿਦ ਦਾਸ ਨਿਵਾਸ ਭਗਤ ਗੁਨ ਗਾਵਨ। ” 
- ਟੋਡੀ ੫, ੨੫, ੧:੧ (717) 


“ਧੁਨਿਤ ਲਲਿਤ ਗੁਨਗੂ ਅਨਿਕ ਭਾਂਤਿ ਬਹੁ ਬਿਧਿ ਰੂਪ ਦਿਖਾਵਨੀ ਨੀਕੀ। ”” 
- ਮਲਾ ੫, ੨੫, ੧:੨ (1272) 


“ਨਾਨਕ ਪੜਣਾ ਗੁਨਣਾ ਇਕੁ ਨਾਉ ਹੈ ਬੂਝੈ ਕੋ ਬੀਚਾਰੀ। ” 
- ਸਾਰ ੪, ਵਾਰ ੨੪ਸ, ੩, ੧:੬ (1246) 


“ਪੜ੍ਹਤ ਗੁਨਤ ਐਸੇ ਸਭ ਮਾਰੇ ਕਿਨਹੂੰ ਖਬਰਿ ਨ ਜਾਨੀ। ” 


- ਆਸਾ ਕਬ, ੮, ੧":੨ (477) 


---- ਗੁਣਾਂ ਦਾ ਖਜ਼ਾਨਾ ਅਰਥਾਤ ਵਾਹਿਗੁਰੂ ਵੇਖੋ ਗੁਣਤਾਸ 


- ਗਉ ੫, ਸੁਖ ੧੮, ੬:੪ (287) 


- ਆਸਾ ੪, ੭੪, ੪੧ (389) 


“ਨਾਨਕ ਨਾਮੁ ਜਪਹੁ ਗੁਨਤਾਸੁ। ”” 
- ਗਉ ੫. ਸੁਖ ੨੦, ੫:੧੦ (290) 
ਗੁਨਨਾਇਕਾ -- ਗੁਣਾਂ ਦਾ ਮਾਲਕ/ਖਜਾਨਾ, ਗੁਣਾਂ ਦਾ ਜਹਾਜ (ਸ਼ਬਦਾਰਥ) 
“ਗੁਣ ਗਭੀਰ ਗੁਨਨਾਇਕਾ ਗੁਣ ਕਹੀਅਹਿ ਕੇਤ। ”” 
- ਬਿਲਾ ੫, ੩੯, ੪:੧ (810) 





1463 


-- ਗੁਣਾਂ ਦਾ ਖਜ਼ਾਨਾ ਪ੍ਰਭੂ 
“ਗੁਨਨਿਧਾਨ ਨਿਤਿ ਗਾਵੈ ਨਾਨਕ ਸਹਸਾ ਦੁਖੁ ਮਿਟਾਇ। ” 
- ਆਸਾ ੫, ੩੧, ੨੯੧ (378) 


ਗੁਨਨਿਧਾਨੁ ਪ੍ਰਗਟਿਓ ਇਹ ਚੋਲੈ। ” 
- ਕਾਨ ੫, ੪੬, ੧:੩ (1307) 


“ਜਜੀਅਰਾ ਹਰਿ ਕੇ ਗੁਨਾ ਗਾਉ। ” 
- ਗਉਂ ਕਬ, ੬੨, ੧”:੧ (337) 
ਲਾਭ, ਫਾਇਦਾ 
“ਕਾਇਆ ਮਾਂਜਸਿ ਕਉਨ ਗੁਨਾਂ” (ਕੀ ਲਾਭ) 
- ਸੋਰ ਕਬ, ੮, ੧":੧ (656) 


“ਬ੍ਹਮ ਗਿਆਨੀ ਕਾ ਇਹੈ ਗੁਨਾਉ। ” 
- ਗਉ ੫. ਸੁਖ ੮, ੧:੯ (272) 


ਗੁਣੀ, ਗੁਣਵਾਨ 
“ਬਹੁ ਗੁਨਿ ਧੁਨਿ ਮੁਨਿ ਜਨ ਖਟੁ ਬੇਤੇ ਅਵਰੁ ਨ ਕਿਛੁ ਲਾਈਕੀ ਰੇ । ” 


- ਆਸਾ ੫, ੧੩੩, ੧:੧ (404) 


ਸੁਰਾਂ ਦਾ ਮੇਲ ਕੀਤਾ ਹੋਇਆ (ਸ਼ਬਦਾਰਥ); ਗੁਣਾਂ ਦਾ ਵੀਚਾਰ (ਦਰਪਣ) 
ਤਲ ਤਾਰ ਨਾਲ ਜਿਸ ਦਾ ਵਿਭਾਗ ਕੀਤਾ ਹੋਇਆ ਹੇ (ਮਹਾਨਕੋਸ਼) 
“ਅਨਿਕ ਗੁਨਿਤ ਧੁਨਿਤ ਲਲਿਤ ਅਨਿਕ ਧਾਰ ਮੁਨੀ। ” 


“ਜੋਗੀ ਜਤਨ ਕਰਤ ਸਭਿ ਹਾਰੇ ਗੁਨੀ ਰਹੇ ਗੁਨ ਗਾਈ। ”” 
- ਗਉ ੯, ੪, ੨:੧ (219) 
“ਹਰਿ ਹਰਿ ਹਰਿ ਗੁਨੀ ਹਾਂ। ” (ਗੁਣਾਂ ਦਾ ਮਾਲਕ) 
- ਆਸਾ ੫. ੧੫੯, ੧":੧ (409) 
(2) ਗੁਣਾਂ ਕਰਕੇ 
“ਸਰਣਿ ਗਹੀ ਪ੍ਰਭ ਗੁਨੀ ਗਹੇਰਾ। ” 
- ਆਸਾ ੫, ੭੪, ੧":੨ (389) 
(3) ਗੁਣਾਂ ਵਾਲਾ ਹਰੀ/ਪ੍ਰਭ 
“ਸੋ ਸੁਖੀਆ ਸੋ ਸਦਾ ਸੁਹੇਲਾ ਜੋ ਗੁਰ ਮਿਲਿ ਗਾਇ ਗੁਨੀ। ” 
- ਮਾਰੂ ੫, ੧, ੧":੨ (998) 
(4) ਗੁਣਾਂ ਦਾ 
“ਗਾਹਕ ਗੁਨੀ ਅਪਾਰ ਸੁ ਤਤੁ ਪਛਾਨੀਐ। ” 
- ਫੁਨ ੫, ੧੨੨ (1362) 





1464 


(5) ਧੀਮੀ ਸੁਰ ਵਿਚ (ਮੁਹਾਵਰਾ- ਗੁਨ ਗੁਨੀ) 
“ਮੁਨਿ ਗਾਵਹਿ ਆਸਾ ਗੁਨ ਗੁਨੀ। ”” 
- ਰਾਮ ੧:੫੨ (1430) 


-<<= (1) ਗੁਣਵਾਨ 
“ਕਹੁ ਕਬੀਰ ਸੁਨਹੁ ਰੇ ਗੁਨੀਆ। ? 
- ਗਉ ਕਬ, ੧੧, ੪:੧ (325) 
(2) (ਤਿੰਨ) ਗੁਣਾਂ ਵਿਚ ਵਿਚਰਨ ਵਾਲਾ ਭਾਵ ਸੰਸਾਰੀ; ਸੰਸਾਰ 
“ਸੁਰਿ ਨਰ ਦੇਵ ਅਸੁਰ ਤੈ ਗੁਨੀਆ ਸਗਲੋ ਭਵਨੁ ਲੁਟਿਓ ਰੀ।” 
- ਆਸਾ ੫, ੫੧, ੧੨ (384) 
(3) ਗੁਣ 
“ਤਾ ਤੇ ਗਤੁ ਹੋਇ ਤੈ ਗੁਨੀਆ। ” (ਤੈ ਗੁਣ ਦੂਰ ਹੋਏ) 
- ਸਾਰ ੫, ੧੪, ੨:੨ (1206) 


- ਸੋਰ ਕਬ, ੭, ੧:੧ (655) 


“ਦਇਆਲ ਪ੍ਰਭੂ ਦਾਮੋਦਰ ਮਾਧੋ ਅੰਤੁ ਨ ਪਾਈਐ ਗੁਨੀਐ ਰਾਮ। ” 
- ਰਾਮ ੫. ਛੰਤ ੩, ੩:੨ (926) 


“ਕਵਨ ਵਡਾਈ ਕਹਿ ਸਕਉ ਬੇਅੰਤ ਗੁਨੀਤਾ। ”” 
- ਬਿਲਾ ੫, ੩੭, ੪:੧ (810) 


“ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ। ” 


- ਆਸਾ ਧੰਨਾ, ੨, ੧੨ (487) 


“ਕਵਨ ਗੁਨੁ ਜੋ ਤੁਝੁ ਲੈ ਗਾਵਉ। ” 
- ਗਉਂ ੫, ੧੦੫, ੧":੧ (187) 
(2) ਭਲਾਈ, ਚੰਗਿਆਈ 
“ਹੇ ਠਾਕੁਰ ਹਉ ਦਾਸਰੋ ਮੈ ਨਿਰਗੁਨ ਗੁਨੁ ਨਹੀ ਕੋਇ। ”” 
- ਗਉਂ ੫. ਬਾਅ ੫੫:੭ (261) 
“ਕਹਿ ਕਬੀਰ ਕਿਛੁ ਗੁਨੁ ਬੀਚਾਰਿ। ? (ਭਲਾਈ ਦੀ ਗੱਲ) 
- ਭੈਰ ਕਬ, ੨, ੪:੧ (1158) 
(3) ਉਪਕਾਰ 
“ਇਹੁ ਨਿਰਗੁਨੁ ਗੁਨੁ ਕਛੂ ਨ ਬੂਝੈ । ” 
ਰਾ - ਗਉ ੫, ਸੁਖ ੪, ੧:੯ (267) 
“ਪ੍ਰਤਿਪਾਲੈ ਨਿਤ ਸਾਰਿ ਸਮਾਲੈ ਇਕੁ ਗੁਨੂ ਨਹੀ ਮੁਰਖਿ ਜਾਤਾ ਰੇ। ? 
___` = ਸੋਰ ੫, ੧੩, ੧:੨ (612) 





1465 


“ਐਸੋ ਗੁਨੁ ਮੇਰੋ ਪ੍ਰਭ ਜੀ ਕੀਨ। ? 

- ਟੋਡੀ ੫, ੨੦, ੧":੧ (716) 
(4) ਸੁਭਾ 
“ਜੇ ਕੋਈ ਨਿੰਦ ਕਰੇ ਹਰਿ ਜਨ ਕੀ ਅਪੁਨਾ ਗੁਨੁ ਨ ਗਵਾਂਵੈ। ” (ਹਰਿ ਜਸ ਗਾਉਣ 
ਦਾ ਸੁਭਾ) 

- ਬੈਰ ੪, ੩, ੧":੨ (720) 

(5) ਲਾਭ, ਫਾਇਦਾ 
“ਬੇਦ ਪੁਰਾਨ ਪੜੇ ਕਾ ਕਿਆ ਗੁਨੁ ਖਰ ਚੰਦਨ ਜਸ ਭਾਰਾ। ? 

- ਮਾਰੂ ਕਬ, ੧, ੧:੧ (1103) 


“ਪਢੇ ਗੁਨੇ ਨਾਹੀ ਕਛੁ ਬਉਰੇ ਜਉ ਦਿਲ ਮਹਿ ਖਬਰਿ ਨ ਹੋਈ।” 
- ਆਸਾ ਕਬ, ੨੯, ੨੨੨ (483) 


“ਕਰੈ ਨਿੰਦ ਕਵਨੈ ਨਹੀ ਗੁਨੈ। ” (ਕਿਸੇ ਅਰਥ ਨਹੀਂ, ਬੇਅਰਥ ਹੈ) 
- ਗੋਂਡ ਰਵਿ, ੨, ੨੪ (875) 


“ਕਾਇਆ ਕੂਮਲ ਫੁਲ ਗੁਣ ਨਾਨਕ ਗੁਪਸਿ ਮਾਲ। ”” 
- ਸੂਹੀ ੩, ਵਾਰ ੧੮ਸ, ੧, ੧:੧ (791) 


(1) ਇਕ ਦੇਵਤਾ ਅਥਵਾ ਧਰਮ ਰਾਜ ਦੇ ਦੋ ਮੁਨਸ਼ੀਆਂ ਵਿਚੋ ਇਕ 
“ਚਿਤੁ ਗੁਪਤ ਕਾ ਕਾਗਦੁ ਫਾਰਿਆ ਜਮਦੂਤਾ ਕਛੂ ਨ ਚਲੀ। ”” 

- ਸਿਰੀ ੫, ਛੰਤ ੨, ੩:੫ (79) 
ਹੋਰ ਰੂਪ: 
ਗੁਪਤੁ - 
“ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ ਲਿਖਿ ਲਿਖਿ ਧਰਮੁ ਵੀਚਾਰੇ। ” 

- ਜਪੁ ੧, ੨੭੨੫ (6) 

(2) (ਸੰ.) ਲੂਕਵੇ' 
“ਡੀਤਰਿ ਪੰਚ ਗੁਪਤ ਮਨਿ ਵਾਸੇ। ? 

- ਆਸਾਂ ੧, ੩੪, ੧:੧ (359) 
“ਗੁਪਤ ਪੁਗਟ ਜਾ ਕਉ ਅਰਾਧਹਿ ਪਉਣ ਪਾਣੀ ਦਿਨਸੁ ਰਾਤਿ। ” (ਗੁਝੇ) 


- ਆਸਾ ੫. ਛੰਤ ੫, ੩:੨ (456) 


ਹੋਰ ਰੂਪ: 


ਗੁਪਤਹੁ - 
“ਖੰਡ ਬ੍ਰਹਮੰਡ ਪਾਤਾਲ ਅਰੰਭੇ ਗੁਪਤਹੁ ਪਰਗਟੀ ਆਇਦਾ। ” (ਲੁਕਵੇ' ਰੂਪ ਤੋੱ', 
ਗੁਹਜ ਤੋ) 

- ਮਾਰੂ ੧, ਸੋਲਾ ੧੫, ੧੫:੩ (1036) 
ਗੁਪਤਾ - 





1466 


“ਗੁਪਤਾ ਹੀਰਾ ਪ੍ਰਗਟ ਭਇਓ ਜਬ ਗੁਰ ਗਮ ਦੀਆ ਦਿਖਾਈ। ” (ਲੁਕਿਆ/ 
ਛੁਪਿਆ ਹੋਇਆ) 
- ਆਸਾ ਕਬ, ੩੧, ੨:੨ (483) 
ਗੁਪਤੀ - 
“ਗੁਪਤੀ ਖਾਵਹਿ ਵਟਿਕਾ ਸਾਰੀ। ? 
- ਗੋਂਡ ਨਾਮ ੧੧, ੩:੪ (873) 
“ਗੁਪਤੀ ਬਾਣੀ ਪਰਗਟੁ ਹੋਇ। ”” 
- ਰਾਮ ੧, ਸਿਗੋ ੫੩:੫ (944) 
ਗੁਪਤੁ - 
“ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਖੈ ਭਾਉ। ” (ਅੱਖਾਂ ਤੋ ਓਹਲੇ) 
- ਸਿਰੀ ੧, ੧, ੩:੨ (14) 
“ਗੁਪਤੁ ਪਰਗਟੁ ਸਭ ਜਾਣੀਐ ਜੇ ਮਨੁ ਰਾਖੈ ਠਾਇ। ”” (ਲੂਕਵਾਂ) 
- ਸਿਰੀ ੧, ਅਸ ੭, ੩੨ (57) 
“ਪਾਖਣਿ ਕੀਟੁ ਗੁਪਤੁ ਹੋਇ ਰਹਤਾ ਤਾ ਚੋ ਮਾਰਗੁ ਨਾਹੀ। ” (ਲੁਕ ਕੇ) 
- ਆਸਾ ਧੰਨਾ, ੩, ੩੧ (488) 
“ਕੇਤੜਿਆ ਦਿਨ ਗੁਪਤੁ ਕਹਾਇਆ। ”” (ਅਦਿੱਖ ਹਾਲਤ ਵਿਚ ਭਾਵ ਨਿਰਗੁਣ 
ਸਰੂਪ ਵਿਚ) 
- ਮਾਰੂ ੫, ਸੋਲਾ ੧੦, ੧੨:੧ (1081) 


ਗੁਪਤੇ - 
““ਗੁਪਤੇ ਬੂਝਹੁ ਜੁਗ ਚਤੁਆਰੇ। ” (ਗੁਪਤ ਹੋ ਕੇ, ਲੁਕ ਕੇ) 


- ਮਾਰੂ ੧, ਸੋਲ ੭, ੩:੧ (1026) 
ਗੁਪਤੋ - 
“ਜਲਿ ਥਲਿ ਮਹੀਅਲਿ ਗੁਪਤੋ ਵਰਤੈ ਗੁਰ ਸਬਦੀ ਦੇਖਿ ਨਿਹਾਰੀ ਜੀਉ। ” (ਛੁਪ 
ਕੇ) 
- ਸੋਰ ੧, ੮, ੧੯੨ (597) 


ਗੁਪਲਾਕ ---- ਗਊ ਚਾਰਨ ਵਾਲਾ ਗਵਾਲਾ, ਕ੍ਰਿਸ਼ਨ ਭਾਵ ਕਰਤਾਰ, ਅਕਾਲ ਪੁਰਖ 
“ਨਾਨਾ ਰੂਪ ਰੰਗ ਹਰਿ ਕੇਰੇ ਘਟਿ ਘਟਿ ਰਾਮੁ ਰਵਿਓ ਗੁਪਲਾਕ। ” 
- ਕਾਨ ੪, ੪, ੧੧ (1295) 


“ਸਗਲ ਪਵਿਤ ਗੁਨ ਗਾਇ ਗੁਪਾਲ। ” 

- ਗਉ ੫. ੧੧੧", ੧":੧ (202) 
ਗੁਪਾਲਹਿ - 
“ਤਿਆਗਿ ਸਿਆਣਪ ਚਾਤੁਰੀ ਤੂੰ ਜਾਣੁ ਗੁਪਾਲਹਿ ਸੰਗਿ ਰੀ। (ਹਰੀ ਨੂੰ) 

- ਅਸਾਂ ੫, ੧੧੮, ੧":੨ (400) 
ਗੁਪਾਲਾ - 
“ਨਾਨਕ ਜਿਹ ਮਨਿ ਬਸਹਿ ਗੁਪਾਲਾ। ” (ਹਰੀ, ਪ੍ਰਿਥਵੀ ਦਾ ਪਾਲਣਹਾਰ) 

- ਗਉ ੫. ਬਾਅ ੧੬:੮ (253) 
“ਨਾਨਕ ਤੁਮਰੇ ਬਾਲ ਗੁਪਾਲਾ। ” (ਹੇ ਹਰੀ) 

- ਗਉ ੫. ਬਾਅ ੪੮:੮ (260) 





1467 


“ਸਭੁ ਕਿਛੁ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੁਪਾਲਾ। ? (ਗੁਆਲੇ ਦੇ ਮੁੰਡੇ ਭਾਵ 
ਨਿਮਾਣੇ, ਨਾਚੀਜ਼) 
- ਸੋਰ ੫, ੧, ੪2੨ (608) 
“ਮਾਗੈ ਦਾਨੁ ਨਾਮੁ ਤੇਰੋ ਨਾਨਕੁ ਜਿਉ ਮਾਤਾ ਬਾਲ ਗੁਪਾਲਾ। ” (ਛੋਟੇ ਬੱਚੇ) 
= ਧਨਾ ੫, ੧੪, ੩:੧ (674) 
ਗੁਪਾਲੂ - 
“ਹਿਰਦੈ ਵਸਿਆ ਸਦਾ ਗੁਪਾਲੁ। ” (ਹਰੀ) 
- ਗਉਂ ੫, ੧੦੬", ੧:੨ (200) 
ਗੁਪਾਲੇ - 
“ਪ੍ਰਿਅ ਸੁਖਵਾਸੀ ਬਾਲ ਗੁਪਾਲੇ। ” (ਲਾਡਲੇ, ਪਿਆਰੇ) 
- ਮਾਰੂ ੫, ਸੋਲਾ ੨, ੭:੨ (1073) 
ਹੋਰ ਰੂਪ: 
ਗੋਪਾਲ - 
“ਗੁਰਮਖਿ ਮਨੂਆ ਇਕਤੁ ਘਰਿ ਆਵੈ ਮਿਲਉ ਗੁਪਾਲ ਨੀਸਾਨੁ ਬਜਈਆ। ” 
- ਬਿਲਾ ੪, ਅਸ ੧, ੫:੨ (833) 
“ਤਜਿ ਗੋਪਾਲ ਜਿ ਆਨ ਲਾਗੇ ਸੇ ਬਹੁ ਪ੍ਰਕਾਰੀ ਰੋਤ। ” 
- ਕੇਦਾ ੫, ੧੩, ੨੯੧ (1121) 
ਗੋਪਾਲਾ - 
“ਤੁਮਰੇ ਕਰਤਬ ਤੁਮ ਹੀ ਜਾਣਹੁ ਤੁਮਰੀ ਓਟ ਗੋਪਾਲਾ ਜੀਉ। ” 
- ਮਾਝ ੫, ੩੩, ੧:੩ (104) 


“ਗਾਥਾ ਗੁੰਫ ਗੋਪਾਲ ਕਥੰ ਮਥੰ ਮਾਨ ਮਰਦਨਹ। ”” (ਮਹਾਨਕੋਸ਼ ਅਰਥ ਕਾਵ ਰਚਨਾ 


- ਗਾਥਾ ੫, ੬੧ (1360) 


“ਹਰਿ ਗੁਣ ਗੁੰਫਹੁ ਮਨਿ ਮਾਲ ਹਰਿ ਸਭ ਮਲੁ ਪਰਹਰੀਐ। ” (ਗੁੰਦੋ) 
- ਗਉ ੫, ਵਾਰ ੧੧:੪ (320) 


ਗੁਫਤਮ) ਮੈਂ ਆਖਦਾ ਹਾਂ 
“ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ । ” 
- ਤਿਲੰ ੧, ੧, ੧੧ (721) 


(1) (ਸੰ. ਭੋਰਾ, ਤਹਿਖਾਨਾ, ਕੰਦਰਾ) 
“ਸਹਜ ਗੁਫਾ ਮਹਿ ਤਾੜੀ ਲਾਈ ਆਸਣੁ ਊਚ ਸਵਾਰਿਆ ਜੀਉ। ” (ਆਤਮ ਅਨੰਦ 
ਵਾਲੀ ਗੁਫਾ) 
- ਮਾਝ ੫, ੧੦, ੧੨ (97) 
“ਸੁਇਨੇ ਕੈ ਪਰਬਤਿ ਗੁਫਾ ਕਰੀ ਕੈ ਪਾਣੀ ਪਇਆਲਿ। ” 
- ਮਾਝ ੧, ਵਾਰ ੪ਸ, ੧, ੧:੧ (139) 





1468 


(2) ਸਰੀਰ (ਭਾਵ) ਸਰੀਰ ਰੂਪੀ ਗੁਫਾ 
“ਇਸੁ ਗੁਫਾ ਮਹਿ ਅਖੁਟ ਭੰਡਾਰਾ। 
- ਮਾਝ ੩, ਅਸ ੨੫, ੧੧ (124) 
“ਅਲਿਪਤ ਗੁਫਾ ਮਹਿ ਰਹਹਿ ਨਿਰਾਰੇ। ? 
- ਰਾਮ ੧, ਅਸ ੩, ੫:੧ (904) 
(3) ਦਸਮ ਦੁਆਰ (ਭਾਵ) 
“ਭੀਤਰਿ ਕੋਟ ਗੁਫਾ ਘਰ ਜਾਈ। ” (ਸਰੀਰ ਰੂਪੀ ਕੋਟੁ ਵਿਚ ਦਸਮ ਦੁਆਰਾ ਰੂਪੀ 
ਗੁਫਾ ਹੈ) 
- ਮਾਰੂ ੧, ਸੋਲਾ ੧੩, ੩:੧ (1033) 


-<-- ਗੁੰਦਿਆ 
“ਪੰਕਜ ਫਾਥੇ ਪੰਕ ਮਹਾ ਮਦ ਗੁੰਫਿਆ। ” (ਭਾਵ ਫਸ ਗਿਆ) 
- ਫੁਨ ੫. ੧੫੧ (1363) 


“ਚੰਦੁ ਸੂਰਜੁ ਦੁਇ ਗੁਫੈ ਨ ਦੇਖਾ ਸੁਪਨੈ ਸਉਣ ਨ ਥਾਉ।” 
- ਸਿਰੀ ੧, ੨, ੧੨ (14) 
ਗੁਬਾਰ) ਹਨੇਰੀ ਦੇ ਫੈਲੇ ਗਰਦੇ ਕਰਕੇ ਹੋਇਆ ਹਨੇਰਾ। 
“ਤੈ ਗੁਣ ਬਿਖਿਆ ਅੰਧੁ ਹੈ ਮਾਇਆ ਮੋਹ ਗੁਬਾਰ। ”” 


- ਸਿਰੀ ੫, ੪੩, ੩:੧ (30) 
“ਅੰਧ ਕੂਪ ਮਹਿ ਪਰਿਓ ਪਰਾਨੀ ਭਰਮ ਗੁਬਾਰ ਮੋਹ ਬੰਧਿ ਪਰੇ। ” (ਹਨੇਰੇ) 


- ਬਿਲਾ ੫, ੯੬, ੨੧ (823) 
ਹੋਰ ਰੂਪ: 
ਗੁਬਾਰਾ - 
“ਬਾਝੁ ਗੁਰੂ ਹੈ ਅੰਧ ਗੁਬਾਰਾ। ” (ਹਨੇਰਾ) 
- ਮਾਝ ੩, ਅਸ ੧੨. ੫:੧ (116) 


(1) ਹਨੇਰਾ, ਵੇਖੋ “ਗੁਬਾਰ? 
“ਬਾਝੁ ਗੁਰੂ ਗੁਬਾਰਾ। ” (ਹਨੇਰਾ, ਅਗਿਆਨਤਾ ਦਾ) 
- ਮਾਰੂ ੫, ੧੭, ੨:੫ (1004) 
ਹੋਰ ਰੂਪ: 
ਗੁਬਾਰੀ - 
“ਮਨਮੁਖ ਦੁਬਿਧਾ ਦੁਰਮਤਿ ਬਿਆਪੇ ਜਿਨ ਅੰਤਰਿ ਮੋਹ ਗੁਬਾਰੀ। ? (ਹਨੇਰਾ) 
- ਗੂਜ ੪, ਅਸ ੧, ੫:੧ (507) 
“ਜਿਨਿ ਕੀਏ ਤਿਸਹਿ ਨ ਜਾਣਨੀ ਮਨਮੁਖਿ ਗੁਬਾਰੀ। ” (ਹਨੇਰੇ ਵਿਚ ਹਨ) 
- ਸੂਹੀ ੩, ਵਾਰ ੮:੪ (788) 
ਗੁਬਾਰੂ - 
“ਅੰਧੁਲੈ ਨਾਮੁ ਵਿਸਾਰਿਆ ਮਨਮੁਖਿ ਅੰਧ ਗੁਬਾਰੁ। ? (ਘੁਪ ਹਨੇਰਾ) 
- ਸਿਰੀ ੧, ੧੩, ੩:੨ (19) 
“ਜੁਗ ਛਤੀਹ ਗੁਬਾਰੁ ਕਰਿ ਵਰਤਿਆ ਸੁੰਨਾਹਰਿ। (ਹਨੇਰਾ) 





1469 


- ਬਿਹਾ ੪, ਵਾਰ ੧੮:੩ (555) 


ਗੁਬਾਰੇ - 
“ਉਰਧ ਮੁਖ ਮਹਾ ਗੁਬਾਰੇ। ” (ਘੁਪ ਹਨੇਰਾ) 


- ਮਾਰੂ ੫, ੩੧, ੨੨ (1007) 
ਗੁਬਾਂਰੈ - 
“ਕੇਤੇ ਜੁਗ ਵਰਤੇ ਗੁਬਾਰੈ । ” (ਹਨੇਰੇ ਵਿਚ) 
- ਮਾਰੂ ੧, ਸੋਲਾ ੭, ੧:੧ (1026) 


ਗੁਬਾਰੋਵਾ - 
“ਜਮ ਮਾਰਗ ਪੰਥੁ ਨ ਸੁਝਈ ਉਝੜੁ ਅੰਧ ਗੁਬਾਰੋਵਾ। ” (ਹਨੇਰਾ) 
- ਵਡ ੧, ਅਲਾ ੪, ੩:੧ (581) 
(2) (ਅਗਿਆਨਤਾ ਦੇ) ਹਨੇਰੇ ਵਾਲਾ ਭਾਵ ਅਗਿਆਨੀ 
“ਬਿਸਟਾ ਕੇ ਕੀੜੇ ਬਿਸਟਾ ਮਾਹਿ ਸਮਾਣੇ ਮਨਮੁਖ ਮੁਗਧ ਗੁਬਾਰਾ। ”” 


- ਸੋਰ ੩, ੪, ੩:੩ (601) 


(ਸੰ. ਗੋਵਿਦਹੁ) ਗਊ ਪ੍ਰਿਥਵੀ ਦਾ ਪਾਲਣਹਾਰ, ਪ੍ਰਭੂ 
“ਆਪਿ ਤਰਿਆ ਕੁਟੰਬ ਸਿਉ ਗੁਣ ਗੋਬਿੰਦ ਪ੍ਰਭ ਰਵਨ। ”? 
- ਗਉ ੫. ਥਿਤੀ ੧੫:੬ (300) 
“ਆਠ ਪਹਰ ਗੁਨ ਗਾਇ ਗੋਬਿੰਦ । ? 
- ਪ੍ਰਭਾ ੫, ੬, ੧:੩ (1339) 
ਹੋਰ ਰੂਪ: 
ਗੋਬਿੰਦ - 
“ਪ੍ਰਗਟ ਭਏ ਆਪਹਿ ਗ੍ਰੋਬਿੰਦ ਨਾਨਕ ਸੰਤ ਮਤਾਂਤ। ” (ਪੂਭੂ) 
- ਗਉ ੫, ਬਾਅ ੨੨ਸ, :੨ (254) 
ਗੁਬਿੰਦੁ - 
“ਮੋਹਿ ਮਿਲਿਓ ਪ੍ਰਭੁ ਆਪਨਾ ਸੰਗੀ ਭਜਹਿ ਗ੍ੋਬਿੰਦੁ। ” (ਪ੍ਰਭੂ) 
- ਸਲੋ ਕਬ, ੬੨ (1364) 
ਗੁਬਿੰਦੇ - 
“ਸੰਸਾਰੁ ਸਮੁੰਦੇ ਤਾਰਿ ਗ੍ਬਿੰਦੇ। ” (ਹੇ ਗੋਬਿੰਦ/ਪ੍ਭੂ) 
`= ਬਸੰ ਨਾਮ, ੨, ੧":੧ (1196) 
“ਜਪਿ ਮਨ ਹਰਿ ਹਰਿ ਨਾਮੁ ਗੁਬਿੰਦੇ। ” (ਪ੍ਰਭੂ ਦਾ) 
- ਬਿਲਾ ੪, ੬, ੧":੧ (800) 
(ਫਾ. ਗੁਮਾਨ) ਅਹੰਕਾਰ, ਗਰਬ 
“'ਬਿਸਟਾ ਅਸਤ ਰਕਤੁ ਪਰੇਟੇ ਚਾਮ। ਇਸੁ ਊਪਰਿ ਲੇ ਰਾਖਿਓ ਗੁਮਾਨ। ” 
- ਆਸਾ ੫, ੧੪, ੩:੧;੨ (374) 
ਹੋਰ ਰੂਪ: 
ਗੁਮਾਨਾ - 
“ਜਬ ਇਹੁ ਮਨ ਮਹਿ ਕਰਤ ਗੁਮਾਨਾ। ” 
- ਗਉਂ ੫, ਅਸ ੧, ੧:੧ (235) 
ਗੁਮਾਨੀ - 





1470 


“ਗੁਰੁ ਸੇਵਹੁ ਅਰੁ ਨਾਮੁ ਧਿਆਵਹੁ ਤਿਆਗਹੁ ਮਨਹੁ ਗੁਮਾਨੀ। ” (ਅਹੰਕਾਰ) 
- ਗਉਂ ੫, ੧੬੪”, ੪:੨ (216) 
“ਜੋਬੰਨਵੰਤ ਅਚਾਰ ਕੁਲੀਨਾ ਮਨ ਮਹਿ ਹੋਇ ਗੁਮਾਨੀ। ” (ਅਹੰਕਾਰੀ) 
- ਗਉਂ ੫, ਅਸ ੧੫, ੩:੧ (242) 
ਗੁਮਾਨੀਆ - 
“ਗੁਮਾਨੁ ਕਰਹਿ ਮੂੜ ਗੁਮਾਨੀਆ ਵਿਸੁ ਖਾਧੀ ਮਰੀਐ। ” (ਅਹੰਕਾਰੀ) 
- ਗਉਂ ੪, ਵਾਰ ੩੦:੨ (316) 


ਗੁਮਾਨੁ - 
“ਮਨ ਰੇ ਹਉਮੈ ਛੋਡਿ ਗੁਮਾਨੁ । ? 


- ਸਿਰੀ ੧, ੧੯, ੧੧੧ (21) 
ਗੁਮਾਨੋ - 
“ਸੁਣਿ ਬਾਵਰੇ ਹਭੁ ਵੈਸੀ ਗਰਬੁ ਗੁਮਾਨੋ। ? 
- ਸੂਹੀ ੧, ਛੰਤ ੧, ੩:੨ (777) 


(1) ਉਪਦੇਸ/ਸਿਖਿਆ ਦੇਣ ਵਾਲਾ, ਗਿਆਨ ਦਾਤਾ 
“ਅਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ,” 
- ਜਪੁ ੧, ੬:੩ (2) 
“ਮਨ ਗੁਰ ਮਿਲਿ ਕਾਜ ਸਵਾਰੇ। ” (ਆਤਮਕ ਸਿਖਿਆ ਦਾਤਾ) 
- ਗਉ ੫. ਸੋਹ ੫, ੧੨ (13) 
“ਬਿਨੁ ਪਉੜੀ ਗੜਿ ਕਿਉ ਚੜਉ ਗੁਰ ਹਰਿ ਧਿਆਨ ਨਿਹਾਲ। ” (ਹਰੀ - ਗੁਰੂ) 
- ਆਸਾ ੧, ੯, ੨੩ (17) 
ਹੋਰ ਰੂਪ: 
ਗੁਰੰ - 
“ਤਵ ਪ੍ਰਸਾਦਿ ਸਿਮਰਤੇ ਨਾਮ ਨਾਨਕ ਕ੍ਰਿਪਾਲ ਹਰਿ ਹਰਿ ਗੁਰੰ। ” 
- ਸਸ ੫, ੨੨੨ (1356) 
(2) ਕਿਸੇ ਮਤ ਦਾ ਚਲਾਣ ਵਾਲਾ ਅਚਾਰੀਆ, ਕਰਤਾ 
“ਛਿਅ ਘਰ ਛਿਅ ਗੁਰ ਛਿਅ ਉਪਦੇਸ । ”” 
- ਆਸਾ ੧, ਸੋਹ ੨, ੧:੧ (12) 
(3) ਵਾਹਿਗੁਰੁ ਪੁਭੁ 


੫ ਦੂ ੪੦ 


“ਗੁਰੁ ਗੁਰੁ ਏਕੋ ਵੇਸ ਅਨੇਕ। ” (ਇਸ਼ਟ ਪ੍ਰਭੂ) 
ਨ - ਆਸਾ ੧, ਸੋਹ ੨, ੧੨ (12) 
““ਸੋਭਾਵੰਤੀ ਸੋਹਾਗਣੀ ਜਿਨ ਗੁਰ ਕਾ ਹੇਤੁ ਅਪਾਰੁ । ” (ਪ੍ਰਭੂ ਪਤੀ) 
- ਸਿਰੀ ੩, ੪੬, ੨:੩ (31) 
(4) ਸਿਖ ਮਤ ਦੇ ਆਗੂਆਂ ਲਈ ਵਰਤਿਆ ਜਾਂਦਾ “ਪਦ” (ਸ਼ਬਦਾਰਥ, ਨਿਰਣੈ) 
“ਪ੍ਰਗਟ ਭਈ ਸਗਲੇ ਜੁਗ ਅੰਤਰਿ ਗੁਰ ਨਾਨਕ ਕੀ ਵਡਿਆਈ। ”” 
- ਸੋਰ ੫, ੧੧, ੪:੨ (611) 
(“ਦਰਪਣ ” ਇਥੇ ਵੀ “ਗੁਰ” ਦੇ ਅਰਥ ਆਤਮਕ ਸਿਖਿਆ ਦੇਣ ਵਾਲਾ ਹੀ ਮੰਨਦਾ 
ਹੈ) 
“ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ। ” 
- ਸਵ ੧, ੨:੪ (1389) 





1471 


(5) ਗੁਰੂ ਵਾਲਾ 
“ਨਾਨਕ ਕੀ ਬੇਨੰਤੀ ਹਰਿ ਪਹਿ ਗੁਰ ਮਿਲਿ ਗੁਰ ਸੁਖ ਪਾਈ। ”” 
- ਸੂਹੀ ੪, ਅਸ ੧, ੧੮:੧ (758) 
(ਪਹਿਲੇ “ਗੁਰ” ਦੇ ਅਰਥ “ਗੁਰੂ ` ਅਥਵਾ ਆਤਮਕ ਗਿਆਨ ਦਾਤਾ ਹੈ) 
(6) ਵ੍ਰਹਿਸਪਤਿ, ਦੇਵ ਗੁਰ (ਮਹਾਨਕੋਸ਼) 
“ਕਹੁ ਗੁਰ ਗਜ ਸਿਵ ਸਭੁ ਕੋ ਜਾਨੈ। ” (ਗੁਰ-ਗਜ ਭਾਵ ਗਣੇਸ਼ ਨੂੰ ਸਬਦਾਰਥ, 
ਦਰਪਣ) 
- ਗਉ ਕਬ, ੧੫, ੫:੧ (326) 
(7) ਅੰਤਹਕਰਣ, ਮਨ 
“ਗਿਆਨ ਕਾ ਬਧਾ ਮਨ ਰਹੈ ਗੁਰ ਬਿਨੁ ਗਿਆਨੁ ਨ ਹੋਇ। ”” 
- ਆਸਾ ੧, ਵਾਰ ੧੨ਸ, ੧, ੫:੨ (469) 
(8) ਪ੍ਰਧਾਨ, ਵਡ (ਮਹਾਨਕੋਸ਼) 
“ਕਉਨੁ ਨਾਮੁ ਗੁਰ ਜਾ ਕੈ ਸਿਮਰੈ ਭਵ ਸਾਗਰ ਕਉ ਤਰਈ। ”? 
- ਸੋਰ ੯, ੫, ੧੨ (632) 
(9) ਸ੍ਰੇਸ਼ਟ ਮਨੁੱਖ, ਵੱਡਾ ਮਨੁੱਖ 
“ਸੋ ਬਾਜਾਰੀ ਹਮ ਗੁਰ ਮਾਨੇ। ”” 
- ਗੋਂਡ ਕਬ, ੧੦, ੩:੪ (873) 
ਲੀ 


“ਆਦਿ ਗੁਰਏ ਨਮਹ। ” 


- ਗਉ ੫. ਸੁਖ ੧ਸ:੧ (262) 


ਗੁਰਸਬਦ --- ਗੁਰੂ ਦੀ ਬਾਣੀ, ਗੁਰੂ ਦੇ ਉਪਦੇਸ 
“ਸਚਿ ਰਤੇ ਗੁਰ ਸਬਦ ਸਿਉ ਤਿਨ ਸਚੀ ਸਦਾ ਲਿਵ ਹੋਇ। ” 
- ਸਿਰੀ ੪, ਵਾਰ ੧੪ਸ, ੩, ੧:੬ (88) 
“ਪਾਰਿ ਸਾਜਨੁ ਅਪਾਰੁ ਪੀਤਮੁ ਗੁਰਸਬਦ ਸੁਰਤਿ ਲੰਘਾਵਏ । ” (ਗੁਰਬਾਣੀ ਦੀ 
ਸੋਝੀ) 
- ਤੁਖਾ ੧, ਛੰਤ ੬, ੫:੩ (1113) 
ਹੋਰ ਰੂਪ: 
ਗੁਰਸਬਦਿ - 
“ਦੂਜਾ ਭਰਮੁ ਗੁਰਸਬਦਿ ਜਲਾਏ। ” (ਗੁਰਬਾਣੀ/ਗੁਰ ਉਪਦੇਸ਼ ਦੁਆਰਾ) 
- ਮਾਝ ੩, ਅਸ, ੧੦, ੬:੨ (115) 
“ਗੁਰਸਬਦਿ ਰਵੈ ਰਵਿ ਰਹਿਆ ਸੋ ਪੁਭੁ ਮੇਰਾ ਸੁਆਮੀ ਰਾਮ। ? (ਗੁਰਬਾਣੀ 
ਦੁਆਰਾ) 
- ਸੂਹੀ ੪, ਛੰਤ ੪, ੨੨ (775) 
ਗੁਰਸਬਦੀ - 
“ਗੁਰਮੁਖਾ ਕੇ ਮੁਖ ਉਜਲੇ ਗੁਰਸਬਦੀ ਬੀਚਾਰਿ।  (ਗੁਰਬਾਣੀ/ਗੁਰ ਉਪਦੇਸ 
ਦੁਆਰ) 
- ਸਿਰੀ ੩, ੪੨, ੨੧ (30) 
ਗੁਰਸਬਦੀ - 





1472 


“ਜਗੁ ਖੋਟੌ ਸਚੁ ਨਿਰਮਲੌ ਗੁਰਸਬਦੀ' ਵੀਚਾਰਿ।  (ਗੁਰਬਾਣੀ/ਗੁਰ ਉਪਦੇਸ ਰਾਹੀ) 
- ਪ੍ਰਭਾ ੧, ੧੩, ੪:੧ (1331) 
ਗੁਰਸਬਦੁ - 
“ਹਉ ਵਾਰੀ ਜੀਉ ਵਾਰੀ ਗੁਰਸਬਦੁ ਮੰਨਿ ਵਸਾਵਣਿਆ। ” (ਗੁਰ ਉਪਦੇਸ਼ ਨੂੰ) 
- ਮਾਝ ੩, ਅਸ ੭, ੧":੧ (113) 
ਗੁਰਸਬਦੇ - 
“ਗੁਰਸਬਦੇ ਰਾਤਾ ਸਹਜੇ ਮਾਤਾ ਨਾਮੁ ਮਨਿ ਵਸਾਏ। ” (ਗੁਰਬਾਣੀ/ਉਪਦੇਸ਼ ਨਾਲ) 
- ਸੂਹੀ ੩, ਛੰਤ ੫, ੩੫ (771) 
ਗੁਰਸਬਦੈ - 
“ਬਿਨੁ ਗੁਰਸਬਦੈ ਮੁਕਤਿ ਨ ਹੋਈ ਪਰਪੰਚੁ ਕਰਿ ਭਰਮਾਈ ਹੇ। ” (ਗੁਰ ਉਪਦੇਸ਼ 
ਦੇ) 
- ਮਾਰੂ ੧, ਸੋਲਾ ੪, ੧੦:੩ (1024) 


ਸਤਸੰਗਤ, ਗੁਰੂ ਦੀ ਸੰਗਤ 
“ਗੁਰਸਭਾ ਏਵ ਨ ਪਾਈਐ ਨਾ ਨੇੜੈ ਨਾ ਦੂਰਿ। ” 
- ਸਿਰੀ ੪, ਵਾਰ ੪ਸ, ੩, ੨:੧ (84) 


ਗੁਰੂ ਦੀ ਸ਼ਰਨ ਵਿਚ 
“ਹਰਿ ਗੁਰਸਰਣਾਈ ਪਾਈਐ ਵਣਜਾਰਿਆ ਮਿੜਾ ਵਡਭਾਗਿ ਪਰਾਪਤਿ ਹੋਇ। ” 
- ਸਿਰੀ ੪, ਵਣ ੧, ੧":੨ (81) 


ਗੁਰੂ ਦੀ ਸ਼ਰਨ ਵਿਚ 
“ਸਗਲ ਤਿਆਗਿ ਗੁਰਸਰਣੀ ਆਇਆ ਰਾਖਹੁ ਰਾਖਨਹਾਰੇ । ” 
- ਸ਼ੂਹੀ ੫, ੫੮, ੧੧੧ (750) 


ਗੁਰੂ ਦੀ ਸਿਖਿਆ (ਦੁਆਰਾ) 
“ਗੁਰਸਾਖੀ ਜੋਤਿ ਪਰਗਟੁ ਹੋਇ। ”” 
- ਧਨਾ ੧, ਸੋਹ ੩, ੩:੩ (13) 
“ਗੁਰਸਾਖੀ ਜੋਤਿ ਜਗਾਇ ਦੀਵਾ ਬਾਲਿਆ। ? (ਗੁਰ-ਸਿਖਿਆ) 
- ਮਲਾ ੧, ਵਾਰ ੧੪:੪ (1284) 


ਗੁਰੂ ਦੀ ਸਿਖਿਆ ਨੂੰ ਮੰਨਣ/ਜੀਵਨ ਵਿਚ ਧਾਰਨ ਕਰਨ ਵਾਲਾ 
“ਸਤਿਗੁਰ ਪੁੀਤਿ ਗੁਰਸਿਖ ਮੁਖਿ ਪਾਇ। ” 
- ਗਉਂ ੪, ੪੧, ੧:੩ (164) 
“ਜਨ ਨਾਨਕ ਕੇ ਗੁਰਸਿਖ ਪੁਤਤਹੁ ਹਰਿ ਜਪਿਅਹੁ ਹਰਿ ਨਿਸਤਾਰਿਆ। ” 
- ਗਉ ੪, ਵਾਰ ੨੦ਸ, ੪, ੨:੧੦ (312) 
“ਗੁਰਸਿਖ ਮੀਤ ਚਲਹੁ ਗੁਰ ਚਾਲੀ। ” (ਹੇ ਗੁਰਸਿਖ ਮਿੱਤਰੋ) 
- ਧਨਾ ੪, ੪, ੧":੧ (667) 


ਹੋਰ ਰੂਪ: 
ਗੁਰਸਿਖਹੁ - 
“ਅਨਦਿਨੁ ਨਾਮੁ ਜਪਹੁ ਗੁਰਸਿਖਹੁ ਹਰਿ ਕਰਤਾ ਸਤਿਗੁਰੁ ਘਰੀ ਵਸਾਏ । ” 
- ਗਉ ੪, ਵਾਰ ੧੪ਸ, ੪, ੨:੬ (308) 





1473 


ਗੁਰਸਿਖੜਾ - 
“ਜੋ ਦੀਸੈ ਗੁਰਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ।” 
- ਸੂਹੀ ੫, ਕੁਚ ੩:੧ (763) 
ਗੁਰਸਿਖਾਂ - 
“ਗੁਰਸਿਖਾ ਲਹਦਾ ਭਾਲਿ ਕੈ। (ਗੁਰਸਿਖਾਂ ਨੇ) 
ਗੁਰਸਿਖਾਂ - 
“ਗੁਰਸਿਖਾਂ ਮਨਿ ਹਰਿ ਪ੍ਰੀਤਿ ਹੈ ਗੁਰੁ ਪੂਜਣ ਆਵਹਿ। ” 
- ਵਡ ੪, ੧੧:੧ (590) 
ਗੁਰਸਿਖੀ - 
““ਗੁਰਸਿਖੀ ਅੰਮ੍ਰਿਤੁ ਬੀਜਿਆ ਤਿਨ ਅੰਮ੍ਰਿਤ ਫਲੁ ਹਰਿ ਪਾਏ। ” (ਗੁਰਸਿਖਾਂ ਨੂੰ) 
- ਗਉ ੪, ਵਾਰ ੭ਸ, ੪, ੧:੨ (302) 
ਗੁਰਸਿਖਤੀ - 
“ਗੁਰਸਿਖ? ਸੋ ਥਾਨੁ ਭਾਲਿਆ ਲੈ ਧੂਰਿ ਮੁਖਿ ਲਾਵਾ। ” 
- ਆਸਾ ੪, ਛੰਤ ੧੯, ੨:੨ (450) 
ਗੁਰਸਿਖੁ - 
“ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ । ” 
- ਗਉ ੪, ਵਾਰ ੧੧ਸ, ੪, ੨੫ (306) 


ਗੁਰੂ ਦਾ ਸੇਵਕ 
“ਗੁਰਸੇਵਕ ਕਉ ਬਿਘਨੁ ਨ ਭਗਤੀ ਹਰਿ ਪੂਰ ਦਿੜਾਇਆ ਗਿਆਨਾਂ ਹੇ। ”” 
- ਮਾਰੂ ੫, ਸੋਲਾ ੪, ੫:੩ (1075) 


“ਪੂਰੈ ਭਾਗਿ ਗੁਰਸੇਵਾ ਹੋਵੈ ਗੁਰਸੇਵਾ ਤੇ ਸੁਖੁ ਪਾਵਣਿਆ। ” 
- ਮਾਝ ੩, ਅਸ ੨੪, ੨:੩ (123) 


- ਬਸੰ ੫, ੬, ੧:੪ (1181) 


ਹਰੀ ਰੂਪ ਗੁਰੂ 
“ਗੁਰਹਰਿ ਮਿਲਿਆ ਭਗਤਿ ਦਿੜਾਈ। ”” 


- ਆਸਾ ੧, ੨੪, ੪੨ (356) 


- ਆਸਾ ੧, ਸੋਦ ੨, ੨:੩ (9) 


“ਜਗੁ ਐਸਾ ਮੋਹਿ ਗੁਰਹਿ ਦਿਖਾਇਓ ਤਉ ਸਰਣਿ ਪਰਿਓ ਤਜ ਗਰਬਸੂਆ। ”” 

- ਗਉਂ ੫, ੧੨੭", ੪:੧ (206) 
“ਸੇਵਾ ਥਾਰੀ ਗੁਰਹਿ ਟੇਕ। ” (ਗੁਰੂ ਦੇ ਆਸਰੇ) 

- ਗਉ ੫, ੧੪੧", ੧":੨ (210) 





1474 


ਗੁਰਕਥਾ ---- ਗੁਰੂ ਦੀ ਕਥਾ 
- ਮਾਰੂ ੫, ਵਾਰ ੨੦:੭ (1101) 
ਗੁਰਕਰਣੀ --- ਗੁਰੂ ਦੀ ਦਸੀ ਹੋਈ ਰਹਿਤ, ਗੁਰੂ ਦੀ ਦਸੀ ਹੋਈ ਕਾਰ 
“ਨਾਮੁ ਭੈ ਭਾਇ ਰਿਦੈ ਵਸਾਹੀ ਗੁਰਕਰਣੀ ਸਚੁ ਬਾਣੀ। ? 
- ਮਲਾ ੧, ਅਸ ੪, ੬੧੧ (1275) 
“ਗੁਰਕਰਣੀ ਬਿਨੁ ਭਰਮੁ ਨ ਭਾਗੇ । ? 
- ਬਸੰ ੧, ੬, ੧":੨ (1190) 


ਗੁਰਚਰਣ --- ਗੁਰੂ ਦੇ ਚਰਨ 
“ਭਗਤਿ ਹੇਤੁ ਗੁਰਚਰਣ ਨਿਵਾਸਾ। ”” 
- ਆਸਾ ੧, ਅਸ ੮, ੯:੩ (415) 
ਹੋਰ ਰੂਪ: 
ਗੁਰਚਰਣਿ - 
“ਨਾਨਕੁ ਗੁਰਚਰਣਿ ਪਰਾਤਾ। ”” (ਗੁਰੂ ਚਰਣਾਂ ਵਿਚ) 
- ਸਿਰੀ ੫, ਅਸ ੨੭, ੮੩ (71) 
ਗੁਰਚਰਣੀ - 
“ਕਰਿ ਸੰਗਤਿ ਨਿਤ ਸਾਧ ਕੀ ਗੁਰਚਰਣੀ ਚਿਤੁ ਲਾਇ। ” (ਗੁਰੂ ਚਰਣਾਂ ਨਾਲ) 
- ਸਿਰੀ ੫, ੮੫, ੧":੨ (47) 
ਗੁਰਚਰਨ - 


“ਸੋਵਤ ਜਾਗਿ ਹਰਿ ਹਰਿ ਹਰਿ ਗਾਇਆ ਨਾਨਕ ਗੁਰਚਰਨ ਪਰਾਤੇ । ” 
- ਦੇਵ ੫, ੮, ੨੨ (530) 


ਗੁਰਚਰਨਨ - 
“ਇਹ ਚਿੰਤਾ ਉਪਜੀ ਘਟ ਮਹਿ ਜਬ ਗੁਰਚਰਨਨ ਅਨੁਰਾਗਿਓ। ”” 
- ਮਾਰੂ ੯, ੩, ੨:੧ (1008) 
ਗੁਰਚਰਨਾ - 
“ਸਰਬ ਸੁਖਾ ਗੁਰਚਰਨਾ। ”” (ਗੁਰੂ ਚਰਨਾਂ ਵਿਚ) 
- ਦੇਵ ੫, ੧੬, ੧":੧ (531) 
ਗੁਰਚਰਨੀ - 
“ਆਇ ਪਇਓ ਨਾਨਕ ਗੁਰਚਰਨੀ ਤਉ ਉਤਰੀ ਸਗਲ ਦੁਰਾਛੇ । ” (ਗੁਰੂ ਚਰਨਾਂ 
ਵਿਚ) 
- ਦੇਵ ੫, ੨੮, ੨੨ (534) 
(ਫਾ. (ਗੁਰਜ) ਗਦਾ ਵਰਗਾ ਲੋਹੇ ਦਾ ਇਕ ਸ਼ਸ਼ਤਰ) 
“ਪਿਤਾ ਪ੍ਹਲਾਦ ਸਿਉ ਗੁਰਜ ਉਠਾਈ । ”” 
- ਭੈਰ ੩, ਅਸ ੧, ੮:੧ (1154) 
ਗੁਰਜੋਤਿ ---- ਗੁਰੂ ਵਾਲੀ ਜੋਤੀ 
““ਰਾਮਦਾਸਿ ਗੁਰੂ ਜਗ ਤਾਰਨ ਕਉ ਗੁਰਜੋਤਿ ਅਰਜੁਨ ਮਾਹਿ ਧਰੀ। ” 


- ਸਵ ੫, ਮਥੁ ੪:੪ (1409) 





1475 


“ਸਾਕਤ ਸੂਤੁ ਬਹੁ ਗੁਰਝੀ ਭਰਿਆ ਕਿਉ ਕਰਿ ਤਾਨੁ ਤਨੀਜੈ। ” 
- ਕਲਿ ੪, ਅਸ ੨, ੬:੧ (1324) 
ਗੁਰੂ ਦੇ ਦੀਦਾਰ 
“ਜਨਮ ਮਰਣ ਕੀ ਮਲੁ ਕਟੀਐ ਗੁਰਦਰਸਨੁ ਦੇਖਿ ਨਿਹਾਲ। ”” 
- ਸਿਰੀ ੫, ੮੦, ੨:੩ (45) 
ਗੁਰੂ ਦੇ ਦਰਸ਼ਨਾਂ ਰਾਹੀ 
“ਅਠਸਠਿ ਤੀਰਥ ਮਜਨਾ ਗੁਰਦਰਸੁ ਪਰਾਪਤਿ ਹੋਇ। ” 
- ਸੋਰ ੧, ੭, ੨੧੨ (597) 
“ਗੁਰਦਰਸੁ ਪਾਇਆ ਅਗਿਆਨੁ ਗਵਾਇਆ ਅੰਤਰਿ ਜੋਤਿ ਪ੍ਰਗਾਸੀ। ” (ਗੁਰੂ ਦਾ 


- ਤੁਖਾ ੪, ਛੰਤ ੪, ੧:੩ (1116) 


“ਅਹਿਨਿਸਿ ਲਾਹਾ ਹਰਿ ਨਾਮੁ ਪਰਾਪਤਿ ਗੁਰਦਾਤਾ ਦੇਵਣਹਾਰੁ। ” 
- ਮਲਾ ੧, ੫. ੩੧ (1256) 


- ਸਿਰੀ ੧, ੧੩, ੫:੨ (19) 


“ਜਿਸ ਨੋ ਕਥਾ ਸੁਣਾਇਹਿ ਆਪਣੀ ਸਿ ਗੁਰਦੁਆਰੈ ਸੁਖੁ ਪਾਵਹੇ। ”” 
- ਰਾਮ ੩, ਅਨੰ ੧੫:੪ (919) 


ਗੁਰਦੁਆਰੋ - 
“ਰੋਸੁ ਨ ਕੀਜੈ ਉਤਰੁ ਦੀਜੈ ਕਿਉ ਪਾਈਐ ਗੁਰਦੁਆਰੋ। ” 
- ਰਾਮ ੧, ਸਿਗੋ ੬੨ (938) 


ਗੁਰਦੇਉ ---- ਦੇਵ/ਦੇਵਤਾ ਰੂਪ ਸਤਿਗੁਰੂ 
“ਭੇਟੇ ਤਾਸੁ ਪਰਮ ਗੁਰਦੇਉ। ]੭ 
- ਰਾਮ ਬੇਣੀ, ੧, ੩:੪ (974) 


ਗੁਰਦੇਵ ---- ਦੇਵ/ਦੇਵਤਾ ਰੂਪ ਗੁਰੂ, ਗੁਰੂ 
“ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ। ” 
- ਗੂਜ ੪, ੪, ੧":੨ (10) 
ਹੋਰ ਰੂਪ: 


ਗੁਰਦੇਵਏ - 
“ਸੀ ਗੁਰਦੇਵਏ ਨਮਹ। ” ਦੇਵ ਰੂਪ ਗੁਰੂ ਨੂੰ ਭਾਵ ਵਾਹਿਗੁਰੂ/ਪ੍ਰ 


- ਗਉ ੫. ਸੁਖ ੧ਸ:੪ (262) 


ਗੁਰਦੇਵਾ - 





1476 


“ਕਰਿ ਪੂਜਾ ਹੋਮਿ ਇਹੁ ਮਨੂਆ ਅਕਾਲ ਮੂਰਤਿ ਗੁਰਦੇਵਾ। ” (ਗੁਰੂ) 

- ਸੋਰ ੫, ੨੦, ੩੨ (614) 
ਗੁਰਦੇਵਿ - 
“ਬਾਲਕ ਰਾਖਿ ਲੀਏ ਗੁਰਦੇਵਿ। ” (ਗੁਰੂ ਨੇ) 

- ਗੋਂਡ ੫, ੧੫, ੧੨ (866) 


ਗੁਰੁ ਕ੍ਰਿਪਾ ਦੁਆਰਾ/ਨਾਲ 


“ਤਿਨੀ ਗੁਰਪਰਸਾਦਿ ਪਰਮ ਪਦੁ ਪਾਇਆ। ” 
- ਮਾਰੂ ੪, ਸੋਲਾ ੨, ੧੫:੨ (1071) 


ਹੋਰ ਰੂਪ: 
ਗੁਰਪਰਸਾਦੀ - 
“ਗੁਰਪਰਸਾਦੀ ਮਨਿ ਵਸੈ ਹਉਮੈ ਦੂਰਿ ਕਰੇਇ। ” 


- ਸਿਰੀ ੩, ੪੩, ੧:੨ (30) 


ਗੁਰੂ ਦੇ ਪੈਰ/ਚਰਨ ਨਾਲ 
“ਸੋ ਸੀਸੁ ਭਲਾ ਪਵਿੜ ਪਾਵਨ ਹੈ ਮੇਰੀ ਜਿੰਦੁੜੀਏ ਜੋ ਜਾਇ ਲਗੈ ਗੁਰਪੈਰੇ ਰਾਮ। 
- ਬਿਹਾ ੪, ਛੰਤ ੪, ੨:੩ (540) 
ਗੁਰੂ ਦੀ ਕ੍ਰਿਪਾ ਨਾਲ 
“ਗੁਰਪ੍ਰਸਾਦਿ ਅੰਤਰਿ ਲਿਵ ਲਾਗੈ । ” 
- ਸਿਰੀ ਕਬ, ੧, ੩:੪ (92) 
ਹੋਰ ਰੂਪ: 
ਗੁਰਪ੍ਰਸਾਦੀ - 
“ਗੁਰਪ੍ਰਸਾਦੀ ਬੂਝੀਐ ਏਕ ਹਰਿ ਕੈ ਰੰਗਿ। ” 
- ਆਸਾ ੫, ੧੩੬, ੧":੨ (405) 
ਗੁਰੂ ਦੇ ਬਲ/ਉਪਦੇਸ਼ 
“ਅੰਤਰਿ ਪਿਆਸ ਉਠੀ ਪੁਭ ਕੇਰੀ ਸੁਣਿ ਗੁਰਬਚਨ ਮਨਿ ਤੀਰ ਲਗਈਆ। ” 
- ਬਿਲਾ ੪, ਅਸ ੧:੧ (835) 
ਹੋਰ ਰੂਪ: 
ਗੁਰਬਚਨਿ - 
“ਅਦਿਸਟੁ ਅਗੋਚਰੁ ਗੁਰਬਚਨਿ ਧਿਆਇਆ ਪਵਿੜ ਪਰਮਪਦੁ ਪਾਇਆ। ”? (ਗੁਰ 
ਦੇ ਉਪਦੇਸ ਦੁਆਰਾ) 
- ਆਸਾ ੪, ਛੰਤ ੮, ੧:੪ (442) 
“ਹਉ ਸਤਿਗੁਰ ਕਉ ਸਦ ਵਾਰਿਆ ਗੁਰਬਚਨਿ ਸਮਾਣੇ। ” (ਗੁਰੂ ਦੇ ਉਪਦੇਸ ਵਿਚ 
ਸਮਾ (ਟਿਕ) ਗਏ ਹਨ) 
- ਤਿਲੰ ੪, ਅਸ ੨, ੨੦੨ (326) 
“ਹਰਿ ਸਾਜਨੁ ਮੇਲਿਓ ਗੁਰਿ ਪੂਰੈ ਗੁਰਬਚਨਿ ਬਿਕਾਨੋ ਹਟਿ ਹਾਟ। ” (ਗੁਰੂ ਦੇ 
ਉਪਦੇਸ ਲਈ) 
- ਮਾਲ ੪, ੬, ੧੨ (986) 





1477 


ਗੁਰਬਚਨੀ - 
“ਗੁਰਬਚਨੀ ਜਿਨਾ ਜਪਿਆ ਮੇਰਾ ਹਰਿ ਹਰਿ ਤਿਨ ਕੇ ਹਉਮੈ ਰੋਗ ਗਏ । ? 

- ਸੂਹੀ ੪8, ੧੪, ੧":੨ (735) 
“ਤਾਪ ਰੋਗ ਗਏ ਗੁਰਬਚਨੀ ਮਨ ਇਛੇ ਫਲ ਪਾਇਆ। ” (ਗੁਰੂ ਦੇ ਬਚਨ ਭਾਵ 
ਹੁਕਮ ਨਾਲ) 

- ਸੋਰ ੫, ੪੩, ੧:੨ (619) 


ਗੁਰੂ ਦੁਆਰਾ ਪ੍ਰਾਪਤ ਬਾਣੀ, ਸਿਖ ਗੁਰੂ ਸਾਹਿਬਾਨ ਦੀ ਰਚਨਾ। 
“ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ। ” 
- ਸਿਰੀ ੩, ੨੨, ੧:੩ (67) 


ਗੁਰੂ ਦੀ ਸਮਝ (ਦਰਪਣ); ਗੁਰੂ ਵਾਲੀ ਬੁੱਧੀ (ਸ਼ਬਦਾਰਥ); ਗੁਰੂ ਦੀ ਬਖਸ਼ੀ ਬੁੱਧੀ 
(ਨਿਰਣੈ) 
“ਸਭੁ ਆਤਮ ਰਾਮੁ ਪਸਾਰਿਆ ਗੁਰਬੁਧਿ ਬੀਚਾਰੀ । ”” 
- ਬਿਹਾ ੪, ਵਾਰ ੯:੫ (589) 
ਗੁਰੂ ਦੀ ਸੇਵਾ (ਸ਼ਬਦਾਰਥ); ਗੁਰੂ ਵਿਚ ਸ਼ਰਧਾ ਰਖਿਆ (ਦਰਪਣ) 
“ਹਰਿ ਸਚਾ ਗੁਰਭਗਤੀ ਪਾਈਐ ਸਹਜੇ ਮੰਨਿ ਵਸਾਵਣਿਆ। ”” 
- ਮਾਝ ੩, ਅਸ ੧੨, ੧":੨ (116) 
ਗੁਰੂ ਦੀ ਰਜ਼ਾ 
“ਧੁਰਿ ਪੂਰਬਿ ਹੋਵੈ ਲਿਖਿਆ ਗੁਰਭਾਣਾ ਮੰਨਿ ਲਏਨਿਿ। ” 
- ਸੂਹੀ ੩, ਅਸ ੪, ੩੨ (757) 
ਗੁਰੂ ਦਾ ਮੰਤਰ, ਗੁਰ ਉਪਦੇਸ 
“ਹੁਕਮੇ ਜਪੈ ਨਿਰੋਧਰ ਗੁਰਮੰਤ । ” 
- ਰਾਮ ੫, ਵਾਰ ੧੧ਸ, ੫, ੨:੮ (962) 
“ਤੇਰੀ ਟੇਕ ਜਪਉ ਗੁਰਮੰਤ । ”” 
- ਭੈਰ ੫, ੩੯, ੨੨ (1147) 
“ਹਮਰੇ ਹਰਿ ਜਗਜੀਵਨਾ ਹਰਿ ਜਪਿਓ ਹਰਿ ਗੁਰਮੰਤ। ”” (ਗੁਰੂ ਦੇ ਉਪਦੇਸ 


- ਕਾਨ ੪, ਵਾਰ ੬ਸ, ੪, ੧੧ (1315) 


“ਤਿਸੁ ਬਾਹੁੜਿ ਗਰਭਿ ਨ ਪਾਵਹੀ ਜਿਸੁ ਦੇਵਹਿ ਗੁਰਮੰਤਾ। ” (ਗੁਰ-ਉਪਦੇਸ) 
- ਮਾਰੂ ੫, ਵਾਰ ੪:੭ (1095) 


(1) ਗੁਰੂ ਦਾ ਉਪਦੇਸ/ਸਿਖਿਆ (ਗੁਰਵਿਚਾਰ, ਗੁਰਦਰਸ਼ਨ) 
“ਸਾਚੀ ਕਾਰੈ ਸਚੁ ਮਿਲੈ ਗੁਰਮਤਿ ਪਲੈ ਪਾਇ। ”” (ਗੁਰੂ ਦੀ ਸਿਖਿਆ) 
- ਸਿਰੀ ੧, ੧੪, ੪੧ (19) 
ਹੋਰ ਰੂਪ: 
ਗੁਰਮਤੀ - 





1478 


“ਗੁਰਮਤੀ ਸਾਲਾਹਿ ਸਚੁ ਹਰਿ ਪਾਇਆ ਗੁਣਤਾਸੁ । ” (ਗੁਰ-ਉਪਦੇਸ਼ ਦੁਆਰਾ) 
- ਸਿਰੀ ੩, ੩੭, ੧੨ (27) 
(2) ਗੁਰੂ ਆਸ਼ੇ ਅਨੁਸਾਰ, ਗੁਰ ਦਰਸ਼ਨ ਅਨੁਸਾਰ 
“ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ। ” 
- ਗੂਜ ੪, ਸੋਦ ੪, ੧%:੨ (10) 
(3) ਗੁਰ-ਉਪਦੇਸ਼/ਸਿਖਿਆ ਦੁਆਰਾ/ ਰਾਹੀਂ ॥ 
“ਹਰਿ ਜਗਜੀਵਨੁ ਨਿਰਭਉ ਦਾਤਾ ਗੁਰਮਤਿ ਸਹਿਜ ਸਮਾਵਣਿਆ। ” 
- ਮਾਝ ੩, ਅਸ ੨੮, ੧":੨ (126) 
“ਗੁਰਮਤਿ ਪਾਏ ਪਰਮਾਨੰਦਾ। ”” 
- ਗਉ ੧, ੧੨, ੩:੪ (154) 
(4) ਸਮਝ, ਅਕਲ, ਬੁੱਧੀ, ਵਿਚਾਰ 
“ਭਗਤਿ ਵਛਲੁ ਜਗਜੀਵਨੁ ਦਾਤਾ ਮਤਿ ਗੁਰਮਤਿ ਹਰਿ ਨਿਸਤਾਰੇ। ” (ਆਪਣੀ ਮਤਿ 
ਨੂੰ ਗੁਰਮਤ ਦੇ ਅਧੀਨ ਕੀਤਿਆਂ) 
- ਆਸਾ ੧, ੧੬, ੩੨ (353) 
ਗੁਰਮੰਤੁ ---- ਗੁਰ-ਮੰਤਰ ਭਾਵ ਵਾਹਿਗੁਰੂ 


“ਕਹੁ ਨਾਨਕ ਇਹ ਜਗਤ ਸੈ ਕਿਨ ਜਪਿਓ ਗੁਰਮੰਤੁ । 
- ਸਲੋ ੯, ੫੬:੨ (1429) 


ਗੁਰਮਤੇ ---- ਗੁਰੂ ਦੀ ਮਤ/ਸਿਖਿਆ ਰਾਹੀ 
“ਹਉ ਬਲਿਹਾਰੀ ਤਿਨ ਕਉ ਜਿਨ ਹਰਿ ਪਾਇਆ ਗੁਰਮਤੇ। ” 


- ਸਿਰੀ ੪, ਵਣ ੧, ੪:੪ (812) 


ਗੁਰਮੰਤੁ ---- ਗੁਰੂ ਵਲੋਂ ਦਸਿਆ ਗਿਆ ਮੰਤਰ, ਗੁਰਮਤਿ ਵਿਚ ਇਹ ਮੰਤਰ “ਸਤਿਨਾਮ ਵਾਹਿਗੁਰੂ ” 
ਹੈ। 
“ਗੁਰਮੰੜੁ ਹੀਣਸ੍‌ ਜੋ ਪ੍ਰਾਣੀ ਧ੍ਰਿਗੰਤ ਜਨਮ ਭੁਸਟਣਹ। ”” 
- ਸਸ ੫. ੩੩੪੧ (1357) 
ਹੋਰ ਰੂਪ: 
ਗੁਰਮੰਤ੍ਰ - 
“ਦੁਖ ਕਲੇਸੁ ਨ ਭਉ ਬਿਆਪੈ ਗੁਰਮੰਤ੍ਰ ਹਿਰਦੈ ਹੋਇ। ” 
- ਸਿਰੀ ੫, ੯੪, ੨੧ (51) 
“ਅੰਧਕਾਰ ਮਹਿ ਗੁਰਮੰੜੂ ਉਜਾਰਾ। ” (ਗੁਰੂ ਦਾ ਉਪਦੇਸ਼) 
- ਗੋਂਡ ੫, ੯, ੩:੩ (865) 


ਗੁਰਮੁਖ ---- ਉਹ ਮਨੁੱਖ ਜੋ ਗੁਰੂ ਦੇ ਸਨਮੁਖ ਹੈ, ਜੋ ਗੁਰੂ ਦੀ ਸਿਖਿਆ ਅਨੁਸਾਰ ਚਲਦਾ ਹੈ ਗੁਰੂ 
ਦੀ ਗੱਲ ਮੰਨ ਕੇ ਚਲਣ ਵਾਲਾ ਮਨੁੱਖ 
“ਗੁਰਮੁਖ ਸਿਉ ਮਨਮੁਖੁ ਅੜੈ ਡੁਬੈ ਹਰਿ ਨਿਆਇ। ”? 
- ਮਾਝ ੧, ਵਾਰ ੨੨ਸ, ੨, ੧:੪ (148) 
ਗੁਰਮੁਖਹਿ --- ਗੁਰੂ ਦੁਆਰਾ, ਗੁਰੂ ਦੇ ਮੁਖ ਤੋ ਨਿਕਲੇ ਬੋਲ ਦੁਆਰਾ 
“ਫੁਨਿ ਪ੍ਰੇਮ ਰੰਗ ਪਾਈਐ ਗੁਰਮੁਖਹਿ ਧਿਆਈਐ ਅੰਨ ਮਾਰਗ ਤਜਹੁ ਭਜਹੁ ਹਰਿ 
ਗ੍ਰਾਨੀਅਹੁ। ”? 





1479 


- ਸਵ ੪, ਨਲ ੧੩੩ (1400) 


ਗੁਰਮੁਖਹੁ --- ਗੁਰੂ ਦੇ ਮੂੰਹ ਤੋ”, ਗੁਰੂ ਦੇ ਰਾਹ ਤੇ ਤੁਰ ਕੇ 
“ਗੁਰਮੁਖਹੁ ਅਲਾਏ ਤਾ ਸੋਭਾ ਪਾਏ ਤਿਸੁ ਜਮ ਕੈ ਪੰਥਿ ਨਾ ਪਾਇਣਾ। ”? 
- ਮਾਰੂ ੫, ਸੋਲਾ, ੭, ੧੧:੩ (1078) 


“ਗੁਰਮੁਖ” ਦਾ ਬਹੁ-ਵਚਨ ਗੁਰੂ ਦੀ ਗੱਲ/ਰਜ਼ਾ ਮੰਨ ਕੇ ਚਲਣ ਵਾਲੇ 
“ਗੁਰਮੁਖਾ ਕੇ ਮੁਖ ਉਜਲੇ ਗੁਰ ਸਬਦੀ ਬੀਚਾਰਿ। ”” 
- ਸਿਰੀ ੩, ੪੨, ੨:੧ (30) 
“ਅੰਮ੍ਰਿਤੁ ਸਚਾ ਵਰਸਦਾ ਗੁਰਮੁਖਾ ਮੁਖਿ ਪਾਇ। ” (ਗੁਰਮੁਖਾਂ ਦੇ) 
- ਆਸਾ ੩, ਅਸ ੩੪, ੧੧ (428) 
ਹੋਰ ਰੂਪ: 


ਗੁਰਮੁਖਾਂ - 
“ਗੁਰਮੁਖਾਂ ਨਦਰੀ ਆਵਦਾ ਮਾਇਆ ਸੁਟਿ ਪਾਇਆ। ” 
- ਸਾਰ ੪, ਵਾਰ ੨੨:੪ (1246) 


(1) ਗੁਰੂ ਦੇ ਮੁਖ ਭਾਵ ਗੁਰੂ ਦੇ ਉਪਦੇਸ਼/ਸਿਖਿਆ ਵਿਚ 
“ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ। ”” 
- ਜਪੁ ੧, ੫:੭ (2) 
“ਗੁਰਮੁਖਿ ਅਖਰੁ ਜਿਤੁ ਧਾਵਤੁ ਰਹਤਾ। ”” (ਗੁਰੂ ਦੇ ਮੁਖ ਤੋ ਨਿਕਲਿਆ ਅੱਖਰ 
ਭਾਵ ਗੁਰਬਾਣੀ) 
- ਮਾਝ ੫, ਅਸ ੩੬, ੮:੧ (131) 
“ਗੁਰਮੁਖਿ ਸੋਭਾ ਸਾਚ ਦੁਆਰਾ। ? (ਗੁਰਮੁਖਾਂ ਦੀ) 
- ਗਉਂ ੩, ਅਸ ੨, ੧:੩ (229) 
“ਜਿਨਾ ਅੰਦਰਿ ਦੂਜਾ ਭਾਉ ਹੈ ਤਿਨ੍ਾ ਗੁਰਮੁਖਿ ਪ੍ਰੀਤ ਨ ਹੋਇ। ” 
- ਗਉਂ ੪, ਵਾਰ ੩੧ਸ, ੪, ੨:੧ (316) 
(2) ਗੁਰੂ ਵੱਲ ਮੂੰਹ ਕਰਕੇ ਭਾਵ ਗੁਰੂ ਦੀ ਰਜਾ ਵਿਚ ਤੁਰਨ ਵਾਲਾ ਹੁਕਮੀ ਬੰਦਾ 
“ਗੁਰਮੁਖਿ ਲਾਧਾ ਮਨਮੁਖਿ ਗਵਾਇਆ। ”” 
- ਆਸਾ ੪, ਸੋਪੁ ੨, ੧:੩ (11) 
“ਗੁਰਮੁਖਿ ਜਪ ਤਪ ਸੰਜਮੀ ਹਰਿ ਕੈ ਨਾਮਿ ਪਿਆਰੁ। ? 
- ਸਿਰੀ ੩, ੪੦, ੪:੧ (29) 


ਹੋਰ ਰੂਪ: 

ਗੁਰਮੁਖੀਆ - 

““ਗੁਰਮੁਖੀਆ ਸੋਹਾਗਣੀ ਤਿਨ ਦਇਆ ਮਈ ਮਨਿ ਆਇ। ” (ਗੁਰੂ ਦੇ ਭਾਣੇ 
ਅਨੁਸਾਰ ਚਲਣ ਵਾਲੀਆਂ) 


- ਸਿਰੀ ੪, ੬੯, ੨:੧ (49) 
(3) ਗੁਰੂ ਦੇ ਮੁਖ ਤੋ ਭਾਵ ਗੁਰੂ ਰਾਹੀਂ/ ਦੁਆਰਾ ਗੁਰੂ ਦੀ ਸ਼ਰਨ ਲੈ ਕੇ 
“ਜਨ ਨਾਨਕ ਗੁਰਮੁਖਿ ਪਰਗਟੁ ਹੋਇ । ” 

- ਆਸਾ ੧, ੨, ੪:੪ (12) 
“ਕਰਮ ਮਿਲੈ ਸਚੁ ਪਾਈਐ ਗੁਰਮੁਖਿ ਸਦਾ ਨਿਰੋਧੁ । ”” 





1480 


- ਸਿਰੀ ੧, ੧੪, ੩:੩ (19) 
“ਸੁਖ ਸਾਗਰੁ ਹਰਿ ਨਾਮੁ ਹੈ ਗੁਰਮੁਖਿ ਪਾਇਆ ਜਾਇ। ” (ਗੁਰੂ ਦੁਆਰਾ) 
- ਸਿਰੀ ੩, ੪੦, ੧:੧ (29) 
“ਗੁਰਮੁਖਿ ਕ੍ਰਿਪਾ ਕਰੇ ਭਗਤਿ ਕੀਜੈ ਬਿਨੁ ਗੁਰ ਭਗਤਿ ਨ ਹੋਇ। ” (ਗੁਰੂ ਦੀ ਸ਼ਰਨ 
ਪਿਆ, ਗੁਰੁ ਦੇ ਸਨਮੁਖ ਹੋਇਆ) 
੍‌੍ - ਸਿਰੀ ੩, ਅਸ ੧੮, ੧:੧ (64) 
ਹੋਰ ਰੂਪ: 
ਗੁਰਮੁਖੇ - 
“ਵੀਆਹੁ ਹੋਆ ਮੇਰੇ ਬਾਬੁਲਾ ਗੁਰਮੁਖੇ ਹਰਿ ਪਾਇਆ। ”” (ਗੁਰੂ ਦੁਆਰਾ) 
- ਸਿਰੀ ੪, ਛੰਤ ੧, ੨:੧ (79) 
ਅਤੋਲੂ। ” 
- ਸਿਰੀ ੧, ੯, ੧੧੨ (17) 
“ਗੁਰਮੁਖਿ ਕ੍ਰਿਪਾ ਕਰੇ ਭਗਤਿ ਕੀਜੈ ਬਿਨੁ ਗੁਰ ਭਗਤਿ ਨ ਹੋਈ। ” (ਸਤਿਗੁਰੂ) 
- ਸਿਰੀ ੩, ੪੯, ੧:੧ (32) 
(5) ਗੁਰ ਉਪਦੇਸ਼ ਰਾਹੀਂ/ਦੁਆਰਾ 
“ਗੁਰਮੁਖਿ ਮਨੁ ਸਮਝਾਈਐ ਆਤਮ ਰਾਮੁ ਬੀਚਾਰਿ। ? 
- ਸਿਰੀ ੧, ੧੨, ੨:੩ (18) 
“ਗੁਰਮੁਖਿ ਮੁਕਤੋ ਬੰਧੁ ਨ ਪਾਇ। ” (ਗੁਰੂ ਦੀ ਸਿਖਿਆ ਦੁਆਰਾ) 
- ਗਉ ੧, ੬, ੨:੩ (152) 
(6) ਗੁਰਮੁਖਾਂ ਵਾਲੀ 
“ਅੰਮਿ੍‌ਤ ਨਾਮੁ ਸਦ ਭੁੰਚੀਐ ਗੁਰਮੁਖਿ ਕਾਰ ਕਮਾਇ। ” 
- ਸਿਰੀ ੪, ਵਾਰ ੧੨ਸ, ੩, ੨:੭ (87) 
“ਗੁਰਮੁਖਿ ਭਗਤਿ ਜਾ ਆਪ ਕਰਾਇ। ” (ਗੁਰਮੁਖਾਂ ਵਾਲੀ ਭਗਤੀ) 
- ਮਾਝ ੩, ਅਸ ੨੧, ੫:੧ (122) 


ਹੋਰ ਰੂਪ: 
ਗੁਰਮੁਖੀ - 
“ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦੀਖਿਆ ਸੁਣਿ ਮਨੁ ਭਿੰਨੇ। ” 
- ਗਉ ੪, ਵਾਰ ੨੫:੫ (314) 


(7) ਗੁਰਮੁਖ ਵਾਸਤੇ/ਲਈ 
“ਗੁਰਮੁਖਿ ਰਿਧਿ ਸਿਧਿ ਸਚੁ ਸੰਜਮੁ ਸੋਈ। ”? 
“ਗੁਰਮੁਖਿ ਗਿਆਨੁ ਨਾਮੁ ਮੁਕਤਿ ਹੋਈ। ”” 

- ਮਾਝ ੩, ਅਸ ੧੩, ੭:੧੧੨ (117) 
(8) ਗੁਰਬਾਣੀ, ਗੁਰਵਾਕ 
“ਜੀਵਨੋ ਮੈ ਜੀਵਨੁ ਪਾਇਆ ਗੁਰਮੁਖਿ ਭਾਇ ਰਾਮ। ”? 

- ਆਸਾ ੪, ਛੰਤ ੮, ੧:੧ (442) 

(“ਦਰਪਣ ” ਇਥੇ ਵੀ “ਗੁਰੂ ਦੀ ਸਰਣ ਪਿਆਂ” ਹੀ ਅਰਥ ਕਰਦਾ ਹੈ) 
(9) ਮੁਖੀ ਗੁਰੂ ਭਾਵ ਵਾਹਿਗੁਰੂ, ਪ੍ਰਭੂ 





1461 


“ਓਅੰ ਗੁਰਮੁਖਿ ਕੀਓ ਅਕਾਰਾ। ” 


- ਗਉਂ ੫. ਬਾਅ ੨੧ (250) 
“ਗੁਰਮੁਖਿ ਸੇਵ ਨ ਕੀਨੀਆ ਹਰਿ ਨਾਮੁ ਨ ਲਗੋ ਪਿਆਰੁ । ” (ਮੁਖੀ ਗੁਰੂ ਭਾਵ 
ਵਾਹਿਗੁਰੂ) 


- ਬਿਹਾ ੫, ਵਾਰ ੧੭ਸ, ੩, ੧:੧ (592) 


ਗੁਰਸਰਨਾ --- ਗੁਰੂ ਦੀ ਜੀਭ 
“ਗੁਰਰਸਨਾ ਅੰਮ੍ਰਿਤੁ ਬੋਲਦੀ ਹਰਿ ਨਾਮਿ ਸੁਹਾਵੀ। ? 
- ਤਿਲੰ ੪, ਅਸ ੨, ੧੮:੧ (726) 
ਗੁਰਵਾਕ ---- ਗੁਰੂ ਦੇ ਬਚਨ 
“ਮੇਰੈ ਮਨਿ ਰਾਮ ਨਾਮੁ ਜਪਿਓ ਗੁਰਵਾਕ। ” 
- ਕਾਨ ੪, ੪, ੧":੧ (1295) 
ਹੋਰ ਰੂਪ: 
ਗੁਰਵਾਕਿ - 
“ਗੁਰਵਾਕਿ ਸਤਿਗੁਰ ਜੋ ਭਾਇ ਚਲੇ ਤਿਨ ਹਰਿ ਹਰਿ ਆਪਿ ਮਿਲਾਇਆ। ?” 
- ਤੁਖਾ ੪, ਛੰਤ ੨, ੧:੪ (1114) 
ਗੁਰਵਾਕੂ - 
“ਗੁਰਵਾਕੁ ਨਿਰਮਲੁ ਸਦਾ ਚਾਨਣੁ ਨਿਤ ਸਾਚੁ ਤੀਰਥੁ ਮਜਨਾ। 
- ਧਨਾ ੧, ਛੰਤ ੧, ੧:੬ (687) 


- ਜਪੁ ੧, ੫:੧੦ (2) 


- ਜੈਤ ੪, ੧੧, ੧:੧ (699) 


ਗੁਰੂ/ਗਿਆਨ ਦਾਤੇ ਨੇ“ਨੂੰ 
“ਗੁਰਿ ਰਾਖੇ ਸੇ ਉਬਰੇ ਹੋਰਿ ਮੁਠੀ ਧੰਧੈ ਠਗਿ। ? 
- ਸਿਰੀ ੧, ੧੪, ੨:੩ (19) 
“ਗੁਰਿ ਮਿਲਿਐ ਸਭ ਮਤਿ ਬੁਧਿ ਹੋਇ। ”” 
- ਗਉਂ ੩, ੨੧, ੩:੧ (158) 
-<<> ਗੁਰਤਵ ਵਾਲੀ, ਵਡੀ ਉਤਮ ਸ਼ੇਸ਼ਟ 
“ਪ੍ਰੀਤਿ ਪ੍ਰੀਤਿ ਗੁਰੀਆ ਮੋਹਨ ਲਾਲਨਾ। ”” 
- ਸੂਹੀ ੫, ੪੪, ੧":੧ (746) 
(1) ਮਤ ਦਾ ਚਲਾਣ ਵਾਲਾ, ਆਚਾਰੀਆ 
“ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ। ” 
= ਜਪੁ ੧, ੫:੮ (2) 


(2) ਉਪਦੇਸ਼ ਕਰਤਾ, ਗਿਆਨ ਦਾਤਾ, ਸਿਖਿਆ ਦਾਤਾ 





14682 


ਤਰੈ ਤਾਰੇ ਗੁਰੁ ਸਿਖ। (ਜੋ ਸਿਖਿਆ ਲੈਣ ਆਉਣ ਤੇ ਉਪਦੇਸ ਦਾਤਾ ਹੋ ਕੇ 
ਤਾਰਦਾ ਹੈ) 
- ਜਪੁ ੧, ੧੫੩ (15) 
“ਪੰਚਾ ਕਾ ਗੁਰੁ ਏਕੁ ਧਿਆਨੁ । ” 
- ਜਪੁ ੧, ੧੬੪ (3) 
ਹੋਰ ਰੂਪ: 


ਗੁਰੂ - 
“ਗੁਰੁ ਪਉੜੀ ਬੇੜੀ ਗੁਰੁ ਗੁਰੁ ਤੁਲਹਾ ਹਰਿ ਨਾਉ। ” 
੍‌ - ਸਿਰੀ ੧, ੯, ੩:੧ (17) 
(3) ਪ੍ਰਭੂ 
“ਹਰਿ ਸਜਣੁ ਗੁਰੁ ਸੇਵਦਾ ਗੁਰ ਕਰਣੀ ਪਰਧਾਨੁ । ? 
- ਸਿਰੀ ੧, ੧੯, ੪੧੨ (21) 
(4) ਸਿੱਖ ਮਤ ਦੇ ਆਗੂਆਂ ਲਈ ਵਰਤਿਆ ਜਾਂਦਾ “ਸਤਿਕਾਰ-ਪਦ” 
“ਤਿਨ ਕਉ ਕਿਆ ਉਪਦੇਸੀਐ ਜਿਨ ਗੁਰੁ ਨਾਨਕ ਦੇਉ । ? 
- ਮਾਝ ੧, ਵਾਰ ੨੭ਸ ੨, ੧੨ (150) 


ਗੁਰੂਆਂ ਦਾ ਗੁਰੂ, ਸ਼੍ਰੋਮਣੀ ਗੁਰੂ ਭਾਵ ਪ੍ਰਭੂ 


“ਗੁਰੁ ਗੁਰੁ ਏਕੋ ਵੇਸ ਅਨੇਕ। ” 
- ਆਸਾ ੧, ਸੋਹ ੨, ੧੨ (12) 
ਗੁਰੂ: ਗੁਰੂ ਦਾ ਗੁਰੂ ਭਾਵ ਪ੍ਰਭੂ 
“ਅਨਦਿਨੁ ਜਪਉ ਗੁਰੂ ਗੁਰੁ ਨਾਮ। ” 
- ਗਉ ੫, ੧੧੨", ੨:੧ (202) 
ਦਾਸੀਆਂ ਦੀ ਦਾਸੀ, ਗੋਲੀਆਂ ਦੀ ਗੋਲੀ 
“ਕੋਈ ਮੇਲੈ ਮੇਰਾ ਪ੍ਰੀਤਮੁ ਪਿਆਰਾ ਹਮ ਤਿਸ ਕੀ ਗੁਲ ਗੋਲੀਐ । ” 
- ਦੇਵ ੪, ੩, ੧:੨ (527) 
ਦਾਸਾਂ ਦੇ ਦਾਸ 
“ਜਨ ਨਾਨਕੁ ਹਰਿ ਕਾ ਦਾਸੁ ਹੈ ਗੁਰ ਸਤਿਗੁਰ ਕੇ ਗੁਲ ਗੋਲੇ। ” 
- ਸਲੋ ੪, ੩੦੨੫ (1424) 


ਗੁਲਮ ਗੁਲਾਮ ਦਾ ਸੰਖੇਪ ਅਥਵਾ ਤਦ ਭਾਵ ਰੂਪ ਗੋਲਾ, ਦਾਸ, ਦਾਸਾਂ ਦਾ ਦਾਸ 
“ਜਨ ਨਾਨਕੁ ਹਾਟਿ ਵਿਹਾਝਿਆ ਹਰਿ ਗੁਲਮ-ਗੁਲਾਮੀ। ”” 
- ਗਉਂ ੪, ੫੦, ੪:੩ (168) 


ਗੁਲਾਮੁ, ਮੁਲ ਖਰੀਦਿਆ ਸੇਵਕ, ਵੇਖੋ “ਗੁਲਾਮੁ ” 
“ਜੋ ਸਿਖ ਗੁਰ ਕਾਰ ਕਮਾਵਹਿ ਹਉ ਗੁਲਮੁ ਤਿਨਾ ਕਾ ਗੋਲਿਆ। ” 
- ਗਉਂ ੪, ਵਾਰ ੧੯ਸ, ੪, ੧:੪ (311) 
(ਅ. ਗੁਲਾਮ) ਮੁਲ ਖਰੀਦਿਆ ਹੋਇਆ ਦਾਸ 
“ਜੇ ਰਾਜਿ ਬਹਾਲੇ ਤਾ ਹਰਿ ਗੁਲਾਮੁ ਘਾਸੀ ਕਉ ਹਰਿ ਨਾਮੁ ਕਢਾਈ। ” 
- ਗਉ ੪, ੪੬, ੪:੨ (166) 





1483 


ਗੁਲਾਲ ਅਥਵਾ ਲਾਲ ਫੁੱਲ ਦਾ ਗੂੜਾ ਲਾਲ ਰੰਗ ਵਰਗਾ 
“ਹਰਿ ਹਰਿ ਰੂਪ ਰੰਗਿ ਸਭਿ ਤੇਰੇ ਮੇਰੇ ਲਾਲਨ ਲਾਲ ਗੁਲਾਰੇ । ” 
- ਨਟ ੪, ਅਸ ੩, ੮:੧ (982) 


ਗੁਲੇ ਲਾਲਾ (ਲਾਲ ਫੁੱਲ) ਦਾ ਗੂੜਾ ਲਾਲ ਰੰਗ 
“ਪ੍ਰੀਤਮ ਭਾਨੀ ਤਾ ਰੰਗਿ ਗੁਲਾਲ। ”” 
- ਆਸਾ ੫, ੫੨, ੪:੧ (384) 


<<<- (1) ਲਾਲਾ ਫੁਲ, ਗੁਲੇ ਲਾਲ ਦਾ ਸੰਖੇਪ 
“ਲਾਲ ਨਿਹਾਲੀ ਫੂਲ ਗੁਲਾਲਾ। ”” 


- ਗਉ ੧, ੧੦, ੨੨ (225) 
(2) “ਲਾਲਾ” ਦੇ ਫੁੱਲ ਵਾਂਗ, ਬਹੁਤ ਗੂੜਾ ਲਾਲ 
““ਥੀਵਹਿ ਲਾਲਾ ਅਤਿ ਗੁਲਾਲਾ ਸਬਦੁ ਚੀਨਿ ਗੁਰ ਮੀਠਾ । ” 
- ਸੂਹੀ ੫, ਛੰਤ ੧, ੧:੪ (777) 
ਹੋਰ ਰੂਪ: 
ਗੁਲਾਲੀ - 
“ਕਵਨ ਰੰਗਿ ਤੂੰ ਭਈ ਗੁਲਾਲੀ। ” (“ਲਾਲਾ” ਦੇ ਰੰਗ ਵਰਗੀ ਭਾਵ ਗੂੜੀ ਲਾਲ) 
- ਆਸਾ ੫, ੫੨, ੧":੨ (384) 
ਗੁਲਾਲੂ - 
“ਲਾਲ ਗੁਲਾਲੂ ਗਹਬਰਾ ਸਚਾ ਰੰਗੁ ਚੜਾਉ। ” (ਗੂੜਾ ਲਾਲ ਰੰਗ) 
- ਸਿਰੀ ੧, ੧੨, ੧੨ (18) 
ਦਾਣੇ ਦੀ ਗੁਲੀ, ਇਕ ਅੱਧ ਦਾਣਾ 
“ਅਧੁ ਗੁਲ੍ਹਾ ਚਿੜੀ ਕਾ ਚੁਗਣੁ ਗੈਣਿ ਚੜੀ ਬਿਲਲਾਇ। ”” 
- ਮਲਾ ੧, ਵਾਰ ੧੯ਸ, ੧, ੨੫ (1286) 
ਜੋ ਗਿਆਨ ਕਰਕੇ ਲੱਭਿਆ ਜਾਵੇ ਭਾਵ ਪੁਮਾਤਮਾ 
“ਮਨੁ ਤਨੁ ਹਰਿਆ ਰਵਿ ਗੁਣ ਗੁਵਿੰਦ। ? 
- ਬਸੰ ੩, ੫, ੩੨ (1173) 


- ਭੈਰ ੫, ਅਸ ੨, ੧੧ (1156) 


- ਰਾਮ ੫. ੪੫, ੨:੩ (897) 


ਗੰਨ੍ਹੇ ਦੇ ਰਸ ਨੂੰ ਕਾੜ੍ਹ ਕੇ ਬਣਾਇਆ ਮਿਠਾ ਪਦਾਰਥ ਅਥਵਾ ਭੇਲੀ 
“ਸਚੁ ਸਰਾ ਗੁੜ ਬਾਹਰਾ ਜਿਸੁ ਵਿਚਿ ਸਚਾ ਨਾਉ। ” 
- ਸਿਰੀ ੧, ੫, ੨੧ (15) 





1484 


“ਪੜਣਾ ਗੁੜਣਾ ਸੰਸਾਰ ਕੀ ਕਾਰ ਹੈ ਅੰਦਰਿ ਫ਼ਿਸਨਾ ਵਿਕਾਰੁ । ? 
- ਸੋਰ ੪, ਵਾਰ ੨੧ਸ, ੩, ੧:੧ (650) 
ਗੁੜ, ਗੰਨੇ ਦੇ ਰਸ ਨੂੰ ਕਾੜ੍ਹ ਕੇ ਬਣਾਈ ਭੇਲੀ 
“ਗੁੜੁ ਮਿਠਾ ਮਾਇਆ ਪਸਰਿਆ ਮਨਮੁਖੁ ਲਗਿ ਮਾਖੀ ਪੰਚੈ ਪਚਾਇ। ” 
- ਸਿਰੀ ੪, ੭੦, ੧੧੨ (41) 


“ਪਾਸਿ ਨ ਦੇਈ ਕੋਈ ਬਹਣਿ ਜਗਤ ਮਹਿ ਗੂਹ ਪੜਿ ਸਗਵੀ ਮਲੁ ਲਾਇ ਮਨਮੁਖੁ 
ਆਇਆ। ” 
- ਗਉਂ ੪, ਵਾਰ ੧੨ਸ, ੪, ੧:੨ (306) 


“ਪੀਓ ਅੰਮ੍ਰਿਤ ਨਾਮੁ ਅਮੋਲਕ ਜਿਉ ਚਾਖਿ ਗੂੰਗਾ ਮੁਸਕਾਵਤ। ” 
- ਸਾਰ ੫. ੯, ੧:੨ (1205) 


ਹੋਰ ਰੂਪ: 
ਗੂੰਗੇ - 
“ਜਿਉ ਗੂੰਗੇ ਸਾਕਰ ਮਨੁ ਮਾਨਿਆ। ” 


- ਗਉਂ ਕਬ, ੧੮, ੧:੪ (327) 
ਗੂੰਗੇ 
“ਇਹੁ ਹਰਿ ਰਸੁ ਸੇਈ ਜਾਣਦੇ ਜਿਉ ਗੂੰਗੇ ਮਠਿਆਈ ਖਾਈ। ” 
- ਗਉਂ ੪, ਵਾਰ ੧੮:੪ (311) 
(1) ਗੁਜਰ ਦੀ ਇਸੜੀ, ਪਸ਼ੂ ਪਾਲਣ ਵਾਲੀ 
“ਗੂਜਰੀ ਜਾਤਿ ਗਵਾਰਿ ਜਾ ਸਹੁ ਪਾਏ ਆਪਣਾ। ” 
- ਗੁਜ ੩, ਵਾਰ ੧੯ਸ, ੧, ੧੧ (516) 
(2) ਦਿਨ ਦੇ ਪਹਿਲੇ ਪਹਿਰ ਗਾਏ ਜਾਣ ਵਾਲਾ ਇਕ ਰਾਗ, ਭੈਰਉ ਰਾਗ ਅਥਵਾ 
ਦੀਪਕ ਰਾਗ ਦੀ ਇਸੜੀ 
“ਕਾਮੋਦੀ ਅਉ ਗੂਜਰੀ ਸੰਗਿ ਦੀਪਕ ਕੇ ਥਾਪਿ। ” 
- ਰਾਗੁ ੧:੩੯ (1430) 


““ਗੂਝੀ ਭਾਹਿ ਜਲੈ ਸੰਸਾਰਾ ਭਗਤ ਨ ਬਿਆਪੈ ਮਾਇਆ। ” 
- ਧਨਾ ੫, ੧੧, ੪5੨ (673) 


“ਆਨੀਲੇ ਕਾਗਦੁ ਕਾਟੀਲੇ ਗੂਡੀ ਆਕਾਸ ਮਧੇ ਭਰਮੀਅਲੇ। ”” 
- ਰਾਮ ਨਾਮ, ੧, ੧੧ (972) 


“ਦੇ ਦੇ ਮੰਗਹਿ ਸਹਸਾ ਗੂਣਾ ਸੋਭ ਕਰੇ ਸੰਸਾਰੁ । ” 
- ਆਸਾ ੧, ਵਾਰ ੬ਸ, ੧, ੧:੮ (466) 





1485 


ਛਟ 
“ਝਿਸਨਾ ਗੂਣਿ ਭਰੀ ਘਟ ਭੀਤਰਿ ਇਨ ਬਿਧਿ ਟਾਂਡ ਬਿਸਾਹਿਓ। ” 
- ਗਉ ਕਬ, ੪੯, ੧:੨ (333) 


€) 


“ਕੁਮਾਂਰੈ ਏਕ ਜੁ ਮਾਟੀ ਗੂੰਧੀ ਬਹੁ ਬਿਧਿ ਬਾਨੀ ਲਾਈ। ” 
- ਆਸਾ ਕਬ, ੧੬, ੨੧ (479) 


“ਗੁਣ ਗੂੜ ਗੁਪਤ ਅਪਾਰ ਕਰਤੇ ਨਿਗਮ ਅੰਤ ਨ ਪਾਵਹੇ। ” 
- ਆਸਾ ੫, ਛੰਤ ੧੦, ੩੩ (459) 
“ਗਾਥਾ ਗੂੜ ਅਪਾਰੰ ਸਮਝਣੰ ਬਿਰਲਾ ਜਨਹ। ” 
- ਗਾਥਾ ੧੦੧ (1360) 
ਹੋਰ ਰੂਪ: 


ਗੁੜਾ - 
“ਸਚਿ ਮਾਣੇ ਪਿਰ ਸੇਜੜੀ ਗੂੜਾ ਹੇਤੁ ਪਿਆਰੁ। ” (ਡੂੰਘਾ) 
- ਸਿਰੀ ੧, ੯, ੨੨ (58) 
“ਜੋ ਰਾਤੇ ਰੰਗ ਏਕ ਕੈ ਨਾਨਕ ਗੂੜਾ ਰੰਗੁ । ” (ਪਕਾ) 
- ਗਉਂ ੫. ਬਾਅ ੧੦ਸ:੨ (252) 
““ਰਿਜਕੁ ਸੰਬਾਹੇ ਸਾਸਿ ਸਾਸਿ ਭਾਈ ਗੂੜਾ ਜਾ ਕਾ ਨਾਓ। ” (ਡੂੰਘਾ ਲਾਲ ਭਾਵ 
ਅਕਰਸ਼ਕ ਸੁਹਣਾ) 
- ਸੋਰ ੫, ਅਸ ੨, ੭:੩ (640) 
“ਨੇਣ ਅਲੋਇਆ ਘਟਿ ਘਟਿ ਸੋਇਆ ਅਤਿ ਅੰਮ੍ਰਿਤ ਪਿਆ ਗੂੜਾ। ” (ਬਹੁਤ 
ਪਿਆਰਾ) 
- ਰਾਮ ੫, ਛੰਤ ੧, ੧:੩ (924) 
“ਸੁਣਿ ਮੁੰਧੇ ਹਰਣਾਖੀਏ ਗੂੜਾ ਵੈਣੁ ਅਪਾਰੁ । ” (ਗੁਪਤ, ਗੁਝਾ) 
- ਸਲੋ ੧, ੨:੧ (1410) 
ਗੂੜੀ - 
“ਮਤਿ ਨਿਹਚਲ ਅਤਿ ਗੂੜੀ ਗੁਰਮੁਖਿ ਸਹਜੇ ਨਾਮੁ ਵਖਾਣਿਆ। ” 
- ਵਡ ੩, ਛੰਤ ੩, ੪:੪ (569) 
“ਮੇਘੁ ਵਰਸੈ ਦਇਆ ਕਰਿ ਗੂੜੀ ਛਹਬਰ ਲਾਇ। ”” 
- ਮਲਾ ੧, ਵਾਰ ੧੫ਸ, ੩, ੧:੨ (1284) 
ਗੂੜੈ - 
“ਸੇ ਲਾਲ ਭਏ ਗੂੜੈ ਰੰਗਿ ਰਾਤੇ ਜਿਨ ਗੁਰ ਮਿਲਿ ਹਰਿ ਹਰਿ ਗਾਇਆ। ” 
- ਮਾਰੂ ੫, ੧੬, ੩:੨ (1003) 


ਗੁੜੋ - 
“ਰੂੜੋ ਗੂੜੋ ਗਹਿਰ ਗੰਭੀਰੋ ਊਚੌ ਅਗਮ ਅਪਾਰੇ। ” 


1 
੩ 


- ਸੋਰ ੫, ੧੮, ੩:੨ (614) 
ਗੂੜੇ - 
“ਸਤਿਗੁਰ ਮਤਿ ਗੂੜ ਬਿਮਲ ਸਤਸੰਗਤਿ ਆਤਮੁ ਰੰਗਿ ਚਲੂਲੂ ਭਯਾ। ”” 





1486 


- ਸਵ ੪, ਕਲ ੩੯੧ (1396) 


“ਖੇਲੁ ਗੂੜ੍ਉ ਕੀਅਉ ਹਰਿ ਰਾਇ ਸੰਤੋਖਿ ਸਮਾਚਰ੍ਹਿਓ ਬਿਮਲ ਬੁਧਿ ਸਤਿਗੁਰਿ 


ਸਮਾਣਉ। ”” (ਗੁਝਾ, ਭੇਤ ਵਾਲਾ) 
- ਸਵ ੫. ਕਲ ੪੧ (1407) 


ਗੂੜੀ - 
“ਇੰਦੂ ਵਰਸੈ ਦਇਆ ਕਰਿ ਗੂੜ੍ਹੀ ਛਹਬਰ ਲਾਇ। ”” 


- ਸਲੋ ੩, ੫੭੨ (1420) 


“ਹਰਿ ਜੀ ਕ੍ਰਿਪਾ ਕਰੇ ਜਉ ਅਪਨੀ ਤੌ ਗੁਰ ਕੇ ਸਬਦਿ ਸਮਾਵਹਿਗੇ। 
- ਮਾਰੂ ਕਬ, ੪, ੩:੨ (1104) 


“ਦੇਹ ਨ ਗੇਹ ਨ ਨੇਹ ਨ ਨੀਤਾ ਮਾਇਆ ਮਤ ਕਹਾ ਲਉ ਗਾਰਹੁ । ” 
- ਸਮ ੫. ੫"੯੧ (1388) 


(ਸੰ.) ਹੇ ਪਤਨੀ ਦੇ/ਘਰ ਵਾਲੀਏ 
““ਪੂਰਬਲੋ ਕ੍ਰਿਤ ਕਰਮੁ ਨ ਮਿਟੈ ਰੀ ਘਰ ਗੇਹਣਿ ਤਾ ਚੇ ਮੋਹਿ ਜਾਪੀਅਲੇ ਰਾਮ ਚੇ 


ਨਾਮ। ” 
- ਧਨਾ ਡਿਲੋ, ੧, ੬:੧ (695) 


“ਦੇਹ ਗੇਹੁ ੜ਼ਿਅ ਸਨੇਹੁ ਚਿਤ ਬਿਲਾਸੁ ਜਗਤ ਏਹੁ ਚਰਨ ਕਮਲ ਸਦਾ ਸੇਉ ਦਿੜਤਾ 
ਕਰੁ ਮਤਿ ਜੀਉ।” 
- ਸਵ ੪, ਗਯੰ ੧੦:੪ (1403) 


“ਮੂੰਅਰ ਤਾਪ ਗੇਰੀ ਕੇ ਬਸਤ੍ਾ। ” 
- ਪ੍ਰਭਾ ੫, ਅਸ ੨, ੪੯੧ (1348) 
ਹੋਰ ਰੂਪ: 
ਗੇਰੂ - 
“ਘੋਲੀ ਗੇਰੂ ਰੰਗੁ ਚੜਾਇਆ ਵਸਤ੍ਰ ਭੇਖ ਭੇਖਾਰੀ। ” 
- ਮਾਰੂ ੧, ਅਸ ੭, ੨:੧ (1012) 


(1) ਚੱਕਰ, ਫੇਰਾ (ਦਰਪਣ), ਹੱਟ ਹੱਟ ਕੇ ਆਉਣਾ ਅਥਵਾ ਅਭਿਆਸ ਕਰਨਾ 
“ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ । ”” 
- ਜਪੁ ੧, ੩੨੧੨ (7) 
(2) ਵਾਰ, ਦਫਾ 
“ਓਸ ਨੋ ਸੁਖੁ ਨ ਉਪਜੈ ਭਾਵੈ ਸਉ ਗੇੜਾ ਆਵਉ ਜਾਉ। ” 
- ਵਡ ੪, ਵਾਰ ੧੪ਸ, ੩, ੧੨ (591) 





1487 


“ਕਬੀਰ ਹੈ ਗੈ ਬਾਹਨ ਸਘਨ ਘਨ ਛੜਪਤੀ ਕੀ ਨਾਰਿ। ” 
- ਸਲੋ ਕਬ, ੧੫੯੧ (1372) 


ਇਕ ਵਡ ਅਕਾਰੀ ਜੰਗਲੀ ਜਾਨਵਰ ਜਿਸ ਦੇ ਨਕ ਉਪਰ ਸਿੰਗ ਹੁੰਦਾ ਹੈ 
“ਗੈੱਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ । ”” 
- ਮਲਾ ੧, ਵਾਰ ੨੫ਸ, ੧, ੨:੩ (1289) 


ਆਕਾਸ਼ ਮੰਡਲ 
“ਹਰਿ ਪਿਰ ਬਿਨੁ ਚੈਨੁ ਨ ਪਾਈਐ ਖੋਜਿ ਡਿਠੈ ਸਭਿ ਗੈਣ। ” 
- ਮਾਝ ੫, ਦਿਨ ੧:੫ (136) 


4 


ਗਗਨ ਮੰਡਲ 
“ਹੁਕਮੇ ਪਉਣ ਪਾਣੀ ਗੈਣਾਰੰ।” 
- ਮਾਰੂ ੧, ਸੋਲਾ ੧੬, ੧੧:੨ (1037) 


- ਮਾਰੂ ੧, ਸੋਲਾ ੧੩, ੮:੨ (1033) 


ਅਮਾਵਸਿਆ ਚੰਦੁ ਗੁਪਤੁ ਗੈਣਾਰਿ। ” (ਅਕਾਸ਼ ਵਿਚ) 

- ਬਿਲਾ ੧, ਥਿਤੀ ੧੯:੧ (840) 
ਗੈਣਾਰੇ - 
“ਨਉ ਦਰ ਠਾਕੇ ਹੁਕਮਿ ਸਚੈ ਹੰਸੁ ਗਇਆ ਗੈਣਾਰੇ। ? 

- ਵਡ ੧, ਅਲਾ ੩, ੫:੧ (580) 


ਅਕਾਸ਼ ਵਿਚ 
“ਅਧੁ ਗੁਲ੍ਹਾ ਚਿੜੀ ਕਾ ਚੁਗਣੁ ਗੈਣਿ ਚਿੜੀ ਬਿਲਲਾਇ। 
- ਮਲਾ ੧, ਵਾਰ ੧੯ਸ, ੧, ੨੫ (1286) 


“ਜਾਪ ਤਾਪ ਭੁਮਨ ਬਸੁਧਾ ਕਰਿ ਉਰਧ ਤਾਪ ਲੈ ਗੈਨ। ”” 

- ਧਨਾ ੫, ੧੩, ੨:੧ (674) 
ਗੈਬਾਨ - (ਫਾ. ਗਾਇਬਾਨਾ) ਗੁਪਤ, ਲੁਕਿਆ ਹੋਇਆ, ਨਾ ਦਿਸਨ ਵਾਲਾ, ਭੂਤ, 
ਪ੍ਰਤ 
“ਗੈਬਾਨ ਹੈਵਾਨ ਹਰਾਮ ਕੁਸਤਨੀ ਮੁਰਦਾਰ ਬਖੋਰਾਇ। ” 

- ਤਿਲੰ ੫, ੧, ੨:੧ (723) 


(ਅ. _ਗੈਬ) ਲੁੱਕਿਆ ਹੋਇਆ, ਅਡਿਠ 
“ਅਲਹੁ ਗੈਬੁ ਸਗਲ ਘਟ ਭੀਤਰਿ ਹਿਰਦੈ ਲੇਹੁ ਬਿਚਾਰੀ। ”” 
- ਆਸਾ ਕਬ ੨੯, ੩੧ (483) 


“ਡਾਨੁ ਸਗਲ ਗੈਰ ਵਜਹਿ ਭਰਿਆ ਦੀਵਾਨ ਲੈਖੇ ਨ ਪਰਿਆ। ”” 





1468 


- ਆਸਾ ੫, ੧੫੨, ੩੯੧ (408) 
ਗੈਰਤਿ - (ਅ. ਗੈਰਤ) ਸ਼ਰਮ, ਲਜਾ 
“ਖਸਮੈ ਕਰੈ ਬਰਾਬਰੀ ਫਿਰਿ ਗੈਰਤਿ ਅੰਦਰਿ ਪਾਇ। ” 

- ਆਸਾ ੧, ਵਾਰ ੨੨:੩ (474) 


--- ਲਾਮਕਾਨ ਹਰੀ, ਉਹ ਪ੍ਰਭੂ ਜਿਸ ਦਾ ਕੋਈ ਖਾਸ ਸਥਾਨ ਨਹੀ” 
“ਮਹਲਾ ਅੰਦਰਿ ਗੈਰਮਹਲੂ ਪਾਏ ਭਾਣਾ ਬੁਝਿ ਸਮਾਹਾ ਹੇ। ”” 
- ਮਾਰੂ ੩, ਸੋਲਾ ੧੪, ੧੪:੩ (1058) 


ਨਿਟਕਤਾ, ਸਾਥ 
“ਕਬੀਰ ਸੰਤ ਕੀ ਗੈਲ ਨ ਛੋਡੀਐ ਮਾਰਗਿ ਲਾਗਾ ਜਾਉ। ”? 

- ਸਲੋ ਕਬ, ੧੩੦੧ (1371) 
(“ਮਹਾਨਕੋਸ਼” ਇਸ ਦੇ ਅਰਥ “ਮਾਰਗ ਰਸਤਾ” ਕਰਦਾ ਹੈ) 
ਵੱਲ, ਤਰਫ (ਸ਼ਬਦਾਰਥ), ਰੀਸ, ਪੈਰਵੀ (ਮਹਾਨਕੋਸ਼), ਵਾਦੀ, ਆਦਤ (ਦਰਪਣ) 
ਰਸਤਾ ਪਿਛਾ (ਕੋਸ਼) 
“ਉਨ ਕੀ ਗੈਲਿ ਤੋਹਿ ਜਿਨਿ ਲਾਗੈ। ” 

- ਆਸਾ ਕਬ, ੩੪, ੧:੨ (484) 

“ਪੂਜਾ ਚਕਰ ਬਰਤ ਨੇਮ ਤਪੀਆ ਊਹਾ ਗੈਲਿ ਨ ਛੋਰੀ। ” (ਪਿਛਾ) 

- ਸਾਰ ੫, ੬੦, ੧੧੨ (1216) 


“ਹੈਵਰ ਗੈਵਰ ਬਹੁ ਰੰਗੇ ਕੀਏ ਰਥ ਅਥਾਕ। ”? 
- ਸਿਰੀ ੫, ੭੧, ੨੪੨ (42) 


(1) ਭਵਿੱਖ, ਬੌਧਿਕ ਕਿਰਿਆ 
“ਗਵਨੁ ਕਰੈਗੋ ਸਗਲੋ ਲੋਗਾ। ”” 
- ਗਉਂ ੫, ਅਸ ੪, ੪:੪ (237) 
(2) ਹੈ 
“ਕੁੰਭਾਰ ਕੇ ਘਰ ਹਾਂਡੀ ਆਛੇ ਰਾਜਾ ਕੇ ਘਰ ਸਾਂਡੀ ਗੋ। ? 
- ਟੋਡੀ ਨਾਮ, ੩, ੧:੧ (718) 


“ਕੁਫਰ ਗੋਅ ਕੁਫਰਾਕੈ ਪਇਆ ਦਝਸੀ। ” 
- ਮਾਝ ੧, ਵਾਰ ੯੬ (142) 
ਗੋਆਲੀਆ -- ਗਊਆਂ ਪਾਲਣ ਵਾਲਾ, ਭਾਵ ਸੀ ਕ੍ਰਿਸ਼ਨ 

“ਗੋਪੀ ਨੈ ਗੋਆਲੀਆ। ” 

- ਸਿਰੀ ੧, ਅਸ ੨੮, ੨੨੯੧ (73) 
(1) ਪ੍ਰਿਥਵੀ 
“ਤੁਧੁ ਆਪੇ ਗੋਇ ਉਠਾਲੀਆ। ”” 

- ਸਿਰੀ ੫, ਅਸ ੨੮, ੨੨੧੨ (73) 
(2) ਬਾਣੀ ਭਾਵ ਹਰਿ ਜਸ 





1489 


“ਗਗੈ ਗੋਇ ਗਾਇ ਜਿਨਿ ਛੋਡੀ ਗਲੀ ਗੋਬਿਦੁ ਗਰਬਿ ਭਇਆ। ” 

- ਆਸਾ ੧, ਪਟੀ ੭:੧ (432) 
(“ਦਰਪਣ ” ਇਸ ਦੇ ਅਰਥ ਮਿਟੀ ਦੇ ਗੁਣਨ ਭਾਵ ਗੋਣ ਤੋ ਲੈਂਦੇ ਹਨ “ਗੋਇ ਗਾਇ 
ਜਿਨਿ ਛੋਡੀ” ਭਾਵ ਸ਼ਿਸ਼ਟੀ ਦੀ ਸਾਜਨਾ ਕੀਤੀ) 
(3) (ਫਾ. ਗੋਏ) ਗੇੱਦ, ਖਿਧੁ 
“ਕਬੀਰ ਜਉ ਤੁਹਿ ਸਾਧ ਪਿਰੰਮ ਕੀ ਸੀਸੁ ਕਾਟਿ ਕਰਿ ਗੋਇ।” 

- ਸਲੋ ਕਬ, ੨੩੯੧ (1377) 


ਹੇ ਗੋਬਿੰਦ, ਹੇ ਪ੍ਰਭੂ 
“ਜਿਥੇ ਨਾਮੁ ਨ ਜਪੀਐ ਮੇਰੇ ਗੋਇਦਾ ਸੇਈ ਨਗਰ ਉਜਾੜੀ ਜੀਉ। ” 
- ਮਾਝ ੫, ੩੭, ੧੩ (105) 


ਪ੍ਰਿਥਵੀ ਦਾ ਪਾਲਣਹਾਰ ਭਾਵ ਪ੍ਰਭੂ 
“ਆਠ ਪਹਰ ਪ੍ਰਭੂ ਧਿਆਇ ਤੂੰ ਗੁਣ ਗੋਇੰਦ ਨਿਤ ਗਾਉ। ” 
- ਸਿਰੀ ੫, ੭੭, ੧%:੨ (44) 


ਉਹ ਥਾਂ ਜਿਥੇ ਬਰਸਾਤ ਵਿਚ ਹਰਾ ਘਾਹ ਉਗਾਨ ਕਰਕੇ ਪਸ਼ੂ ਚਾਰਨ ਲਈ ਕੁਝ ਸਮਾਂ 
ਬਤੀਤ ਕੀਤਾ ਜਾਂਦਾ ਹੈ, ਚਰਾਂਦ 
“ਐਥੈ ਗੋਇਲੜਾ ਦਿਨ ਚਾਰੇ । ” 

- ਮਾਰੂ ੧, ਸੋਲਾ ੩, ੯:੧ (1023) 


ਉਹ ਡੰਗਰ ਚਾਰਨ ਵਾਲਾ ਸਥਾਨ ਜਿਥੇ ਬਰਸਾਤ ਦੇ ਦਿਨਾਂ ਵਿਚ ਥੋੜੇ ਚਿਰਲਈ ਲੋਕ 
ਆ ਟਿਕਦੇ ਹਨ, ਵੇਖੋ “ਗੋਇਲੜਾ” ਚਰਾਂਦ 
“ਗੋਇਲਿ ਆਇਆ ਗੋਇਲੀ ਕਿਆ ਤਿਸੁ ਡੰਫੁ ਪਸਾਰੁ । ? 

- ਸਿਰੀ ੫, ੯੨, ੧੧ (50) 


ਗਵਾਲਾ 
“ਜਿਉ ਗਾਈ ਕਉ ਗੋਇਲੀ ਰਾਖਹਿ ਕਰਿ ਸਾਰਾ। ”” 
- ਗਉ ੧, ਅਸ ੧੭, ੧੧ (228) 


(1) ਸਮੇਟ ਲਈ, ਮੁਕਾ ਦਿਤੀ, ਮਿਟਾਈ 
“ਤੁਧੁ ਆਪੇ ਸ਼ਿਸਟਿ ਸਭ ਉਪਾਈ ਜੀ ਤੁਧੁ ਆਪੇ ਸਿਰਜਿ ਸਭ ਗੋਈ। ”” 


- ਆਸਾ ੪, ਸੋਪੁ ੧, ੫:੪ (11) 


(ਫਾ.) ਆਖੀਆਂ 
“ਮਨਿਮੁਖਿ ਗਲਾ ਗੋਈਆ ਕੀਤਾ ਚਾਉ ਰਲੀ। ” 
- ਮਲਾ ੧, ਵਾਰ ੨੦ਸ, ੧, ੨:੪ (1287) 
ਗੋਸ - (ਫਾ.) ਕੰਨ 
“ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ। (ਸੁਣ) 
= ਭਿ ੧, %, ੧2੧ (721) 


(1) ਚਰਚਾ, ਵਿਚਾਰ ਵਟਾਂਦਰਾ, ਗਲਬਾਤ 
“'ਸੰਤਸੰਗਿ ਤਹ ਗੋਸਟਿ ਹੋਇ। ? 
- ਗਉਂ ੫, ੧੬੪, ੨:੧ (199) 





1490 


“ਹਰਿ ਇਕਸੈ ਨਾਲਿ ਮੈ ਗੋਸਟੇ ਮੁਹੁ ਕਾਲਾ ਕਰੈ ਨ ਭੰਗੁ । ”” 
- ਰਾਮ ੫, ਵਾਰ ਪਸ, ੫, ੧:੩ (958) 
(2) ਗਲਾਂ 
“ਗੁਰ ਸਤਿਗੁਰ ਪਾਸਹੁ ਹਰਿ ਗੋਸਟਿ ਪੁਛਾਂ ਕਰਿ ਸਾਂਝੀ ਹਰਿ ਗੁਣ ਗਾਵਾ। ? 
੍‌੍ - ਵਡ ੪, ੩, ੫:੨ (562) 


ਗੋਸਾਈ ---- (1) ਪ੍ਰਿਥਵੀ ਦਾ ਮਾਲਕ, ਭਾਵ ਮਾਲਕ, ਪ੍ਰਭੂ) 
“ਗੋਸਾਈ ਮਿਹੰਡਾ ਇਠੜਾ। ”? 
- ਸਿਰੀ ੫, ਅਸ ੨੯, ੧੧ (73) 
“ਗੋਸਾਈ ਸੇਵੀ ਸਚੜਾ। ” 
- ਸਿਰੀ ੫, ਅਸ ੨੯, ੮:੨ (73) 
ਹੋਰ ਰੂਪ: 
ਰੋਸਾਂਈ - 
“ਅਪਨਾ ਕਾਜੁ ਸਵਾਰਹੁ ਆਪੇ ਸੁਖਦਾਤੇ ਗੋਸਾਂਈ। ”” 
- ਮਲਾ ੧, ਅਸ ੧, ੮:੧ (1273) 
ਗੋਸਾਈਐ ਐਂ -- 
“ਅਨਿਕ ਪ੍ਰਕਾਰ ਫਿਰਤ ਬਿਲਲਾਤੇ ਮਿਲਤ ਨਹੀ ਗੋਸਾਈਐ। ” (ਪ੍ਰਭੂ ਨੂੰ) 


੦੩੬ = 


- ਦੇਵ ੫, ੨੨, ੧":੨ (532) 


“ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ।” 
- ਆਸਾ ੧, ਵਾਰ ੧੮ਸ, ੧, ੧੨ (472) 


ਹੋਰ ਰੂਪ: 
“ਕਊਆ ਕਾਗ ਕਉ ਅੰਮ੍ਰਿਤ ਰਸੁ ਪਾਈਐ ੜ੍ਰਿਪਤੈ ਵਿਸਟਾ ਖਾਇ ਮੁਖਿ ਗੋਹੈ। ” 
- ਗੁਜ ੪, ੨, ੩੨ (493) 


ਮਥਰਾ ਦੇ ਦਖਣ ਵੱਲ ਜਮਨਾ ਦੇ ਕੰਢੇ ਵਸਦਾ ਇਕ ਨਗਰ ਜਿਥੇ ਕ੍ਰਿਸ਼ਨ ਜੀ ਗਊਆਂ 
ਚਾਰਦੇ ਰਹੇ। ”” 
“ਸੰਤਾ ਮਧੇ ਗੋਬਿੰਦੁ ਆਛੈ ਗੋਕਲ ਮਧੇ ਸਿਆਮ ਗੋ। ”” 

- ਟੋਡ ਨਾਮ, ੩, ੪:੧ (718) 
ਅਧੀਨ, ਵਸ ਵਿਚ 
“ਤੇਰੇ ਕੀਤੇ ਕੰਮ ਤੁੰਧੈ ਹੀ ਗੋਚਰੇ । ” 

- ਗੂਜ ੫, ਵਾਰ ੧੧:੧ (521) 


ਰਖ 


ਗੋਡਾ 
“ਇਕ ਦਿਨ ਸੋਵਨੁ ਹੋਇਗੋ ਲਾਂਬੇ ਗੋਡ ਪਸਾਰਿ। ? 
- ਸਲੋ ਕਬ, ੧੨੮੦੨ (1371) 





1491 


ਦਿਨ ਦੇ ਤੀਜੇ ਪਹਿਰੇ ਗਾਏ ਜਾਣੇ ਵਾਲਾ ਇਕ ਰਾਗ, ਸਿਰੀ ਰਾਗ ਦੇ ਪੰਜ ਪੁੱਤਰਾਂ ਵਿਚੋ 
ਇਕ ਬਾਕੀ ਚਾਰ ਪੁੱਤਰ ਹਨ - ਸਾਲੂ, ਸਾਰਗ, ਸਾਗਰਾ ਤੇ ਗੰਭੀਰ 
““ਸਾਲੂ ਸਾਰਗ ਸਾਗਰਾ ਅਉਰ ਗੋ'ਡ ਗੰਭੀਰ। ” 
- ਰਾਮ ੧੪੭ (1430) 
ਗੁਡੋ 
“ਜਿਉ ਗੋਡਹੁ ਤਿਉ ਤੁਮ ਸੁਖ ਪਾਵਹੁ ਕਿਰਤੁ ਨ ਮੇਟਿਆ ਜਾਈ। ”? 
- ਬਸੰ ੧, ੯, ੩੨ (1171) 
ਗੋੰਡਕਰੀ ---- ਇਕ ਰਾਗ, ਰਾਗ ਮਾਲਕਉਸਕ ਦੀਆਂ ਪੰਜ ਰਾਗਨੀਆਂ ਵਿਚੋ' ਇਕ, ਬਾਕੀ ਚਾਰ ਹਨ? 
ਦੇਵ ਗੰਧਾਰੀ, ਗੰਧਾਰੀ, ਸੀਹੁਤੀ ਅਤੇ ਧਨਾਸਰੀ 
“ਗੋਂਡਕਰੀ ਅਰੁ ਦੇਵ ਗੰਧਾਰੀ। ? 
- ਰਾਗ ੧:੧੫ (1429) 


ਇਕ ਵਿਦਵਾਨ ਰਿਸ਼ੀ ਜਿਸ ਦੀ ਨਾਰ ਅਹਿਲਿਆ ਨਾਲ ਇੰਦਰ ਨੇ ਧੋਖੇ ਨਾਲ ਵਿਭਚਾਰ 


- ਜੈਤ ਰਵਿ, ੧, ੪:੧ (710) 


“ਗੋਤਮੁ ਤਪਾ ਅਹਿਲਿਆ ਇਸਤੀ ਤਿਸੁ ਦੇਖਿ ਇੰਦੂ ਲੁਭਾਇਆ। ” 
- ਪੁਭਾ ੧, ਅਸ ੪, ੧੧੧ (1343) 
(ਅ.) ਟੁੰਭੀ, ਡੁਬਕੀ 
“ਬਹੁਤੁ ਪਏ ਅਸਗਾਹ ਗੋਤੇ ਖਾਹਿ ਨ ਨਿਕਲਹਿ। ”” 
- ਮਾਝ ੧, ਵਾਰ ੧੭ਸ, ੧, ੧:੪ (145) 


“ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਪਰਾਰਾ। ” 

- ਆਸਾ ਕਬ, ੧੬, ੧:੨ (479) 

ਗੋਦਾਵਰਿ --- ਦਖਣ ਦੀ ਇਕ ਨਗਰੀ, ਹਜ਼ੂਰ ਸਾਹਿਬ ਇਸੇ ਨਦੀ ਦੇ ਕਿਨਾਰੇ ਹੈ 

“ਗੰਗਾ ਜਉ ਗੋਦਾਵਰਿ ਜਾਈਐ ਕੁੰਭਿ ਜਉ ਕੇਦਾਰ ਨਾਈਐ ਗੋਮਤੀ ਸਹਜ ਗਊ 
ਦਾਨੁ ਕੀਜੈ। ”” 

- ਰਾਮ ਨਾਮ, ੪, ੨:੧ (973) 
ਹੋਰ ਰੂਪ: 
ਗੋਦਾਵਰੀ - 
“ਗੰਗਾ ਗਇਆ ਗੋਦਾਵਰੀ ਸੰਸਾਰ ਕੇ ਕਾਮਾ। ” 

- ਬਸੰ ਨਾਮ, ੧, ੩:੧ (1196) 


“ਚੈਨੁ ਬਜਾਵੈ ਗੋਧਨੁ ਚਰੈ । ”” 





1492 


- ਮਾਲੀ ਨਾਮ, ੧, ੪:੧ (988) 


“ਘਾਟੀ ਚਢਤ ਬੈਲ ਇਕੁ ਥਾਕਾ ਚਲੋ ਗੋਨਿ ਛਿਟਕਾਈ । ” 

- ਗਉ ਕਬ, ੪੯, ੩:੨ (333) 
“ਨਓ ਬਹੀਆਂ ਦਸ ਗੋਨਿ ਆਹਿ। ” (ਦਸ ਇਦੀਆਂ ਰੂਪੀ ਛੱਟਾਂ) 

- ਬਸੰ ਕਬ, ੬, ੧:੩ (1194) 


ਜਗਤ ਪਾਲਕ, ਪ੍ਰਭੂ 
“ਜਨਮ ਮਰਣ ਕਾ ਭਉ ਗਇਆ ਭਾਉ ਭਗਤਿ ਗੋਪਾਲ। ”” 

- ਸਿਰੀ ੫, ੮੦, ੨੧ (45) 
ਹੋਰ ਰੂਪ: 
ਗੋਪਾਲਹ - 
“ਅਹੋ ਜਸੁ ਰਖੇਣ ਗੋਪਾਲਹ ਨਾਨਕ ਰੋਮ ਨ ਛੇਦ੍ਤੇ। (ਹਰੀ) 

- ਸਸ ੫, ੬੧੨ (1354) 

ਗੋਪਾਲਹਿ - 
“ਧ੍ਰੋਹ ਮੋਹ ਦੂਰਿ ਕਰਿ ਬਪੁਰੇ ਸੰਗਿ ਗੋਪਾਲਹਿ ਜਾਨੁ। ” (ਪ੍ਰਭੂ ਨੂੰ) 


੦੩ ਤੇ 


- ਸਾਰ ੫, ੫੮, ੧":੨ (1215) 


ਗੋਪਾਲਰਾਇ - 
“ਆਈ ਤਲਬ ਗੋਪਾਲਰਾਇ ਕੀ ਮਾਇਆ ਮੰਦਰ ਛੋਡਿ ਚਲਿਓ (ਪ੍ਰਭੂ ਦੀ ਪ੍ਰਿਥਵੀ 
ਦੇ, ਪਾਲਣ ਵਾਲੇ, ਹਰੀ ਦੀ) 


- ਆਸਾ ਕਬ, ੧੫, ੫:੨ (479) 
ਗੋਪਾਲਾ - 
“ਧੈਰੀ ਧੈ ਪੈ ਬਹੁਤੁ ਮਨਾਈ ਦੀਨ ਦਇਆਲ ਗੋਪਾਲਾ ਜੀਉ। ” (ਹੇ ਪ੍ਰਭੂ) 
- ਮਾਝ ੫, ੧੫, ੩:੩ (99) 
“ਖੁਲੇ ਭੂਮ ਭੀਤਿ ਮਿਲੇ ਗੋਪਾਲਾ ਹੀਰੈ ਬੇਧੇ ਹੀਰ । ” (ਪ੍ਰਭੂ) 
- ਨਟ ੫, ੩, ੨੯੧ (979) 
ਗੋਪਾਲਿ - 
“ਮਾਇਆ ਸਿਲਕ ਕਾਟੀ ਗੋਪਾਲਿ। ” (ਪ੍ਰਭੂ ਨੇ) 
- ਗਉ ੫. ਅਸ ੧੧, ੫:੧ (240) 


- ਗਉਂ ੫, ੧੭੦, ੨੨ (200) 


- ਕਾਨ ੫, ਛੰਤ ੧, ੩:੧ (1312) 
ਗੋਪਿਆ ---- ਲੁਕਾਇਆ, ਛੁਪਾਇਆ, ਪੁਤੱਖ ਤੋਰ ਤੇ ਮੰਨਣ ਤੋ` ਇਨਕਾਰੀ ਹੋਇਆ 
“ਜਿਨ ਗੁਰੁ ਗੋਪਿਆ ਆਪਣਾ ਸੇ ਲੈਦੇ ਢਾਹਾ ਫਿਰਾਹੀ। ? 
- ਗਉਂ ੪, ਵਾਰ ੧੫ਸ, ੪, ੨:੪ (308) 





1493 


ਗਵਾਲਨ 
“ਆਖਹਿ ਗੋਪੀ ਤੈ ਗੋਵਿੰਦ। ” 


- ਜਪੁ ੧, ੨੬:੧੪ (6) 
ਹੋਰ ਰੂਪ: 
ਗੋਪੀਆ - 
“ਘੜੀਆ ਸਭੇ ਗੋਪੀਆ ਪਹਰ ਕੰਨ ਗੋਪਾਲ। ” 
- ਆਸਾ ੧, ਵਾਰ ੫ਸ, ੧, ੧:੧ (465) 
ਗੋਪੀਚੰਦਨ --- ਦਵਾਰਕਾ ਦੇ ਨੇੜੇ ਇਕ ਤਲਾ ਦੀ ਪੀਲੀ ਮਿਟੀ ਜਿਸ ਦਾ ਟਿਕਾ ਬਣਾ ਕੇ ਮੱਥੇ ਤੇ 
ਲਾਇਆ ਜਾਂਦਾ ਹੈ) 
“ਕਿਨਹੀ ਤਿਲਕੁ ਗੋਪੀਚੰਦਨ ਲਾਇਆ। ”” 
- ਰਾਮ ੫, ਅਸ ੧, ੫:੩ (913) 
ਗੋਪੀਚੰਦੁ ---- ਇਕ ਉਦਾਸੀ ਜਿਸ ਦੀ ਚਰਚਾ ਗੁਰੂ ਨਾਨਕ ਦੇਵ ਜੀ ਨਾਲ ਹੋਈ। 


“ਬੋਲੈ ਗੋਪੀਚੰਦੁ ਸਤਿ ਸਰੂਪੁ । ” 
- ਰਾਮ ੨, ਵਾਰ ੧੨ਸ, ੧, ੪੫ (952) 


ਗੋਪੀਨਾਥੁ --- ਗੋਪੀਆਂ (ਗਵਾਲਨਾਂ) ਦਾ ਮਾਲਕ/ ਸੁਆਮੀ ਸੂ ਕ੍ਰਿਸ਼ਨ ਭਾਵ ਪ੍ਰਭੂ 
“ਗੋਪੀਨਾਥੁ ਸਗਲ ਹੈ ਸਾਥੇ । ” 
- ਮਾਰੂ ੫, ਸੋਲਾ ੧੧, ੫:੨ (1082) 
ਛੁਪਾਏ ਭਾਵ ਪ੍ਰਤਖ ਤੌਰ ਤੇ ਉਸ ਨੂੰ ਗੁਰੂ ਮੰਨਣ ਤੋ” ਝਿਜਕੇ 
“ਜੋ ਗੁਰ ਗੋਪੇ ਆਪਣਾ ਸੁ ਭਲਾ ਨਾਹੀ ਪੰਚਹੁ ਓਨਿ ਲਾਹਾ ਮੁਲੁ ਸਭੁ ਗਵਾਇਆ। 
- ਗਉ ੪, ਵਾਰ ਦਸ, ੪, ੨:੬ (304) 


< 


“ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ। ”” 
- ਆਸਾ ੧, ਵਾਰ ੧੬ਸ, ੧, ੧:੧ (471) 
ਹੋਰ ਰੂਪ: 
ਗੋਬਰੁ - 
““ਗੋਬਰੁ ਜੂਠਾ ਚਉਕਾ ਜੂਠਾ ਜੂਠੀ ਦੀਨੀ ਕਾਰਾ। ” 
- ਬਸੰ ਕਬ, ੭, ੪:੧ (1195) 


(ਸੰ.) ਗਊਆਂ ਨੂੰ ਪਾਲਣ ਵਾਲਾ, ਕ੍ਰਿਸ਼ਨ ਭਾਵ ਪ੍ਰਭੂ 
ਗੋ-ਗਿਆਨ ਰਾਹੀਂ ਪ੍ਰਾਪਤ ਹੋਣ ਵਾਲਾ: ਪ੍ਰਿਥਵੀ ਦਾ ਪਾਲਣਹਾਰ, ਕਰਤਾਰ 
“ਕਾਟਨਹਾਰ ਜਗਤ ਗੁਰ ਗੋਬਿਦ ਚਰਨ ਕਮਲ ਤਾ ਕੇ ਕਰਹੁ ਨਿਵਾਸ। ”? 

- ਗਉ ੫, ੧੨੦, ੧:੨ (204) 
“ਛਾਤੀ ਸੀਤਲ ਮਨੁ ਸੁਖੀ ਛੰਤ ਗੋਬਿਦ ਗੁਨ ਗਾਇ। ”? 

- ਗਉ ੫. ਬਾਅ ੨੩ਸ:੧ (254) 
ਹੋਰ ਰੂਪ: 
ਗੋਬਿੰਦ - 





1494 


“ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ” 
- ਆਸਾ ੫, ਸੋਪੁ ੪, ੧੦੨ (12) 
ਗੋਬਿੰਦੰ - 
“ਸਿਮਰਿ ਸਿਮਰਿ ਗੋਬਿੰਦੰ। ” 
- ਗੋਂਡ ਨਾਮ, ੧, ੪:੩ (873) 
ਗੋਬਿੰਦਹ - 
“ਪਤਿਤ ਪੁਨੀਤ ਗੋਬਿੰਦਹ ਸਰਬ ਦੋਖ ਨਿਵਾਰਣਹ । ”” 
- ਜੈਤ ੫, ਵਾਰ ੧੬ਸ, ੫, ੧੧ (709) 
ਗੋਬਿੰਦਹਿ - 
“ਭਜੁ ਸਰਨਿ ਸਾਧੂ ਨਾਨਕਾ ਮਿਲੁ ਗੁਨ ਗੋਬਿੰਦਹਿ ਗਾਹਿ। ” 
- ਮਲਾ ੫, ੨੪, ੨੨ (1272) 
ਗੋਬਿੰਦ ਜੀਉ 
“ਗੋਬਿੰਦ ਜੀਉ ਸਤਸੰਗਤਿ ਮੇਲਿ ਕਰਿ ਕ੍ਰਿਪਛੇ। ” (ਹੇ ਪ੍ਰਭੂ ਜੀ) 
- ਬਸੰ ੪, ੪, ੧":੧ (1178) 
ਗੋਬਿੰਦਨਾਮਾ - 
“ਸੰਗਿ ਤੇਰੈ ਕਛੁ ਨ ਚਾਲੈ ਬਿਨਾ ਗੋਬਿੰਦਨਾਮਾ। ” (ਪ੍ਰਭੂ ਦੇ ਨਾਮ ਦੇ) 
- ਬਿਹਾ ੫, ਛੰਤ ੯, ੧:੩ (547) 
ਗੋਬਿੰਦ ਦੇ ਰਹਿਣ ਦਾ ਸਥਾਨ, ਸਵਰਗ 
“ਗੋਬਿੰਦਵਾਲੁ ਗੋਬਿੰਦਪੁਰੀ ਸਮ ਜਲ੍ੁਨਤੀਰਿ ਬਿਪਾਸ ਬਨਾਯਉ । ”? 
- ਸਵ ੪, ਨਲ ੧੦:੪ (1400) 
ਪ੍ਰਭੂ ਸਿਮਰਨ 
“'ਤਿਣ ਕੀ ਅਗਨਿ ਮੇਘ ਕੀ ਛਾਇਆ ਗੋਬਿੰਦ ਭਜਨ ਬਿਨੁ ਹੜ ਕਾ ਜਲੂ।” 
= ਟੋਡੀ ੫, ੨੬, ੧੨ (717) 


ਪ੍ਰਭੂ 
“ਹਰਿਹਾਂ ਜਬ ਬਿਸਰੈ ਗੋਬਿਦਰਾਇ ਦਿਨੋ ਦਿਨੁ ਘਟੀਐ। ” 
-ਫੁਨ ੫, ੧੪੧੪ (1363) 


ਹੋਰ ਰੂਪ: 
ਗੋਬਿੰਦਰਾਇ - 
ਰਖਵਾਲਾ ਗੋਬਿੰਦਰਾਇ ਭਗਤਨ ਕੀ ਰਾਸਿ। ”? 

- ਬਿਲਾ ੫, ੬੩, ੧:੨ (817) 
ਗੋਬਿੰਦਪੁਰੀ, ਬੈਕੁੰਠ 
“ਗੋਬਿੰਦਵਾਲੂ ਗੋਬਿੰਦਪੁਰੀ ਸਮ ਜਲੂਨ ਤੀਰਿ ਬਿਪਾਸ ਬਨਾਯਉ। ”” 

- ਸਵ ੪, ਨਲ ੧੦:੪ (1400) 
(1) ਪ੍ਰਭੂ, ਪ੍ਰਿਥਵੀ ਦਾ ਮਾਲਕ 
“ਦੀਨ ਦਇਆਲ ਗੋਪਾਲ ਗੋਬਿੰਦਾ ਹਰਿ ਧਿਆਵਹੁ ਗੁਰਮੁਖਿ ਗਾਤੀ ਜੀਉ। ”” 

- ਮਾਝ ੫, ੧੩, ੧੩ (98) 

(2) ਹੇ ਪ੍ਰਭੂ, ਹੇ ਗੋਬਿੰਦ 





1495 


“ਗੋਬਿੰਦਾ ਮੇਰੇ ਗੋਬਿੰਦਾ ਪਰਾ ਣ ਅਧਾਰਾ ਮੇਰੇ ਗੋਬਿੰਦਾ। ? 
- ਰਾਮ ੫. ਛੰਤ ੧, ੨:੧ (924) 


“ਸਾਂਤਿ ਭਈ ਗੁਰ ਗੋਬਿਦਿ ਪਾਈ। ” 


- ਗਉ ੫, ੧੭੧, ੧":੧ (200) 
ਹੋਰ ਰੂਪ: 
ਗੋਬਿਦੁ - 
“ਗੋਬਿਦੁ ਗੋਬਿਦੁ ਕਹੈ ਦਿਨ ਰਾਤੀ ਗੋਬਿਦ ਗੁਣ ਸਬਦਿ ਸੁਣਾਵਣਿਆ। ” 
- ਮਾਝ ੩, ਅਸ ੨੧, ੧੨ (121) 
ਗੋਬਿੰਦੁ - 
“ਸਫਲ ਦਰਸਨੁ ਗੋਬਿੰਦੁ ਹਮਾਰਾ। ? 
- ਗਉ ੫, ੧੪੮, ੪:੨ (195) 
ਗੋਬਿਦੇ - 
“ਕਰਹੁ ਕਿਿਪਾ ਗੋਪਾਲ ਗੋਬਿਦੇ ਅਪਨਾ ਨਾਮੁ ਜਪਾਵਹੁ। ”? 
- ਕੇਦਾ ੫, ੬, ੧":੨ (1120) 
ਗੋਬਿੰਦੇ - 
“ਮਦਨ ਮੂਰਤਿ ਭੈ ਤਾਰਿ ਗੋਬਿੰਦੇ। ” (ਹੇ ਹਰੀ) 
- ਧਨਾ ਸੈਣ, ੧, ੪:੧ (695) 
ਗੋਬਿੰਦੇਤਿ - 
“ਗੋਬਿੰਦ ਗੋਬਿੰਦੇਤਿ ਜਪਿ ਨਰ ਸਕਲ ਸਿਧਿ ਪਦੰ। ” (ਗੋਬਿੰਦ ਇਤਿ ਇਸ ਗੋਬਿੰਦੇ) 
- ਗੂਜ ਜੈਦੇਵ ੧, ੫:੧ (526) 
ਗੰ ਜਾ 
“ਸਰਬ ਸੁਖ ਅਨੰਦ ਮੰਗਲ ਰਸ ਮਾਨਿ ਗੋਬਿੰਦੈ ਆਗਿਓ। ”” (ਹਰੀ ਦੀ) 
- ਗਊ ੫, ੧੬੦", ੧":੨ (215) 
“ਤੁਮ ਰਵਹੁ ਗੋਬਿੰਦੈ ਰਵਣ ਜੋਗ। ” (ਹਰੀ ਨੂੰ) 
- ਬਸੰ ੫. ੧੪, ੧":੧ (1184) 
ਗੋਬਿੰਦੋ - 
“ਹੇ ਰਸਨਾ ਜਪਿ ਗੋਬਿੰਦੋ ਮੇਰੀ ਜਿੰਦੜੀਏ ਜਪਿ ਹਰਿ ਹਰਿ ਫ਼ਿਸਨਾ ਜਾਏ ਰਾਮ। 
- ਬਿਹਾ ੪, ਛੰਤ ੬, ੩:੧ (541) 


ਇਕ ਨਦੀ ਜੋ ਸੈਦਪੁਰ (ਜਿਲਾ ਗਾਜ਼ੀਪੁਰ ਸੰਯੁਕਤ ਪ੍ਰਾਂਤ) ਦੇ ਸਥਾਨ ਉਤੇ ਗੰਗਾ ਨਾਲ 
ਜਾਂ ਰਲਦੀ ਹੈ। 


- ਆਸਾ ਕਬ, ੧੩, ੧:੧ (478) 


“ਨਾਨਕ ਆਥੈ ਗੋਰ ਸਦੇਈ ਰਹਿਓ ਪੀਣਾ ਖਾਣਾ। ”” 
- ਸਿਰੀ ੧, ੨੮, ੪੨ (24) 
“ਕਾਲੂਬਿ ਅਕਲ ਮਨ ਗੋਰ ਨ ਮਾਨੀ।”” (ਕਬਰ ਭਾਵ ਮੌਤ) 
- ਮਲਾ ੧, ਵਾਰ ੨੭ਸ, ੧, ੨੨ (1291) 





1496 


(1) ਗੋ-ਪ੍ਰਿਥਵੀ, ਰਖ - ਰਖਿਅਕ) ਵਿਸ਼ਨੂੰ, ਪ੍ਰਿਥਵੀ ਦਾ ਰਖਵਾਲਾ ਭਾਵ ਪ੍ਰਭੂ, ਵੇਖੋ 
ਗੋਰਖੁ (1) 
“ਗੁਰ ਗੋਰਖ ਕੀ ਤੈ ਬੂਝ ਨ ਪਾਈ। ” (ਵਾਹਿਗੁਰੂ ਦੀ ਸੋਝੀ ਨਹੀ ਕੀਤੀ) 

- ਰਾਮ ੫, ੧੩, ੩:੩ (886) 
(2) ਇਕ ਜੋਗੀ ਜੋਗ ਮਤਿ ਦਾ ਬਾਨੀ, ਗੋਰਖ, ਨੌ ਨਾਥਾਂ ਵਿਚੋ ਇਕ, ਵੇਖੋ 
“ਗੋਰਖੁ ` (2) 
“ਇੰਦੁ ਮੁਨਿੰਦੁ ਖੋਜਤੇ ਗੋਰਖ ਧਰਣਿ ਗਗਨ ਆਵਤ ਫੁਨਿ ਧਾਵਤ। ” 

- ਸਮੁ ੫, ੭੨ (1383) 
ਗੋਰਖਪੂਤੁ --- ਗੋਰਖ ਦਾ ਪੁਤਰ ਅਰਥਾਤ ਚੇਲਾ 

““ਗੋਰਖਪੂਤੁ ਲੋਹਾਰੀਪਾ ਬੋਲੈ ਜੋਗ ਜੁਗਤਿ ਬਿਧਿ ਸਾਈ। ” 

- ਰਾਮ ੧, ਸਿਗੋ ੭:੪ (939) 
(1) ਵਿਸ਼ਨੂੰ ਭਾਵ ਪ੍ਰਭੂ, ਅਕਾਲ ਪੁਰਖ 
“ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ। ” 


- ਜਪੁ ੧, ੫੮ (2) 


“ਬਾਬਾ ਗੋਰਖੁ ਜਾਗੇ। ” (ਪ੍ਰਭੂ ਜਾਗਦੀ ਜੋਤ ਹੈ) 


- ਰਾਮ ੧, ੪, ੧੨੧ (877) 
(2) ਜੋਗ ਮਤਿ ਦਾ ਬਾਨੀ ਗੋਰਖ 
“ਜੋਗੀ ਗੋਰਖੁ ਗੋਰਖੁ ਕਰਿਆ। ”? 

- ਗਉਂ ੪, ੩੯, ੧:੨ (163) 
“ਉਪਰਿ ਗਗਨੁ ਗਗਨ ਪਰਿ ਗੋਰਖੁ ਤਾ ਕਾ ਅਗਮੁ ਗੁਰੂ ਪੁਨਿ ਵਾਸੀ।” (ਆਤਮਾ 
ਰੁਪੀ ਗੋਰਖ) 
- ਮਾਰੂ ੧, ੧੧, ੫:੧ (992) 
“ਗੋਰਾਂ ਸੇ ਨਿਮਾਣੀਆ ਬਹਸਨਿ ਰੁਹਾਂ ਮਲਿ। ? 

੍‌੍ - ਸਲੋ ਫਰ, ੯੭:੨ (1383) 


(1) ਇਸੜੀ, ਸੁੰਦਰ ਰੰਗ ਵਾਲੀ ਇਸੜ਼ੀ 
“ਗੋਰੀ ਸੇਤੀ ਤੁਟੈ ਭਤਾਰੁ । ? 
- ਮਾਝ ੧, ਵਾਰ ੧੨ਸ, ੧, ੨:੩ (143) 
ਹੋਰ ਰੂਪ: 
ਗੋਰੀਏ - 
“ਕੀ ਨ ਸੁਣੇਹੀ ਗੋਰੀਏ ਆਪਣ ਕੰਨੀ ਸੋਇ। ” 
- ਸਿਰੀ ੧, ੨੪, ੩੧ (23) 
(2) ਚਿੱਟੀ 
“ਪਾਨੀ ਮੈਲਾ ਮਾਟੀ ਗੋਰੀ। ” (ਇਥੇ ਭਾਵ ਹੈ ਨਾਲ, ਸਾਥ) 
- ਗਉ ਕਬ, ੬੦, ੧:੧ (336) 
(3) ਕਬਰਾਂ ਵਿਚ, ਵੇਖੋ “ਗੋਰ? 
“ਕੂੜਾ ਸਉਦਾ ਕਰਿ ਗਏ ਗੋਰੀ ਆਇ ਪਏ। ” 





1497 


- ਸਲੋ ਫਰ, ੪੬:੨ (1380) 


“ਹਮ ਗੋਰੂ ਤੁਮ ਗੁਆਰ ਗੁਸਾਈ ਜਨਮ ਜਨਮ ਰਖਵਾਰੇ। ” 
- ਆਸਾ ਕਬ, ੨੬, ੨੧ (482) 
(ਗੋਲਾ ਦਾ ਸੰਖੇਪ, ਗੁਲਾਮ, ਮੁਲ ਖਰੀਦਿਆ ਸੇਵਕ/ਦਾਸ) 
“ਜਬ ਹਮ ਹਰਿ ਸੇਤੀ ਮਨੁ ਮਾਨਿਆ ਕਰਿ ਦੀਨੋ ਜਗਤੁ ਸਭੁ ਗੋਲ ਅਮੋਲੀ। ” 
- ਗਉ ੪, ੫੩, ੧":੨ (168) 


- ਮਾਝ ੫, ਅਸ ੩੭, ੮੨ (132) 


“ਹਉ ਮਾਗਉ ਤੁਝੈ ਦਇਆਲ ਕਰਿ ਦਾਸਾ ਗੋਲਿਆ। ” (ਗੁਲਾਮ) 
- ਗੂਜ ੫, ਵਾਰ ੩:੧ (518) 


“ਅਪੁਨੇ ਹਰਿ ਪ੍ਰਭ ਕੀ ਹਉ ਗੋਲੀ। ” 
- ਗਉ ੪, ੫੩, ੧":੧ (168) 


-<<- ਗੁਲਾਮ, ਦਾਸ, ਮੁਲ ਖਰੀਦਿਆ ਸੇਵਕ 


“ਜੋ ਸਿਖ ਗੁਰ ਕਾਰ ਕਮਾਵਹਿ ਹਉ ਗੁਲਮੁ ਤਿਨਾ ਕਾ ਗੋਲੀਆ” 
- ਗਉਂ ੪, ਵਾਰ ੧੯ਸ, ੪, ੧:੪ (311) 


“ਕੋਈ ਮੇਲੈ ਮੇਰਾ ਪ੍ਰੀਤਮੁ ਪਿਆਰਾ ਹਮ ਤਿਸ ਕੀ ਗੁਲ ਗੋਲੀਐ । ” 
- ਦੇਵ ੪, ੩, ੧:੨ (527) 


ਗੁਲਾਮ 
“ਜਨ ਨਾਨਕ ਗੁਰ ਕੇ ਲਾਲੇ ਗੋਲੇ ਲਗਿ ਸੰਗਤਿ ਕਰੂਆ ਮੀਠਾ। ”” 
- ਗਉ ੪, ੬੧, ੪:੨ (171) 


“ਗਲੀ ਗਰਬਹਿ ਮੁਖਿ ਗੋਵਹਿ ਗਿਆਨ। ” 
- ਆਸਾ ੫, ੧੨, ੨੩ (374) 


ਗੋਵਰਧਨ --- (ਸੰ.) ਬਿੰਦਰਾਬਨ ਨੇੜੇ ਇਕ ਪਹਾੜੀ ਜਿਥੇ ਸੀ ਕਿਸ਼ਨ ਜੀ ਗਉਆਂ ਚਰਾਇਆ ਕਰਦੇ 


ਗੋਵਰਧਨਧਾਰੀ 


ਸੀ, ਇਸ ਨੂੰ ਕ੍ਰਿਸ਼ਨ ਜੀ ਨੇ ਆਪਣੀ ਉੱਗਲੀ ਤੇ ਚੁਕ ਲਿਆ ਸੀ। 
“ਗੁਰਮਤਿ ਕਿਸਨਿ ਗੋਵਰਧਨ ਧਾਰੇ । ” 

- ਮਾਰੂ ੧, ਸੋਲਾ ੨੦, ੧੦:੧ (1041) 
ਸ਼ੀ ਕ੍ਰਿਸ਼ਨ ਭਾਵ ਹਰਿ 
“-ਰਿਖੀਕੇਸ ਗੋਵਰਧਨਧਾਰੀ ਮੁਰਲੀ ਮਨੋਹਰ ਹਰਿ ਰੰਗਾ। ”” 





1498 


- ਮਾਰੂ ੫, ਸੋਲਾ ੧੧, ੧:੩ (1082) 


ਪ੍ਰਭੂ, ਪ੍ਰਿਥਵੀ ਦਾ ਮਾਲਕ ਵੇਖੋ “ਗੋਬਿਦ” “ਗੋਵਿੰਦ” (2) 
“ਮਨਿ ਸਰਬ ਸੁਖ ਵੁਠੇ ਗੋਵਿੰਦ ਤੁਠੇ ਜਨਮ ਮਰਣਾ ਸਭਿ ਮਿਟਿ ਗਏ।” 
- ਸਿਰੀ ੫, ਛੰਤ ੩, ੪:੪ (81) 
(1) ਕ੍ਰਿਸ਼ਨ 
“ਆਖਹਿ ਗੋਪੀ ਤੈ ਗੋਵਿੰਦ। ? 
- ਜਪੁ ੧, ੨੬:੧੪ (6) 


੫ 


(2) ਪ੍ਰਭੂ, ਵੇਖੋ “ਗੋਵਿਦ” 
“ਗੁਣ ਗੋਵਿੰਦ ਨਿਤ ਗਾਵਣੇ ਨਿਰਮਲ ਸਾਚੈ ਨਾਇ। ” 


- ਸਿਰੀ ੫, ੮੧, ੧:੪ (46) 
ਹੋਰ ਰੂਪ: 
ਗੋਵਿੰਦਹਿ - 
“ਸਹਜਿ ਸੁਭਾਇ ਉਪਾਧਿ ਰਹਤ ਹੋਇ ਗੀਤ ਗੋਵਿੰਦਹਿ ਗਾਈਐ। ”” 
- ਗਉ ੫. ਛੰਤ ੪, ੨:੨ (249) 
ਗੋਵਿਦਾ - 
“ਵਸੁ ਮੇਰੇ ਪਿਆਰਿਆ ਵਸੁ ਮੇਰੇ ਗੋਵਿਦਾ ਹਰਿ ਕਰਿ ਕਿਰਪਾ ਮਨਿ ਵਸੁ ਜੀਉ।” 
(ਹੇ ਪ੍ਰਭ) 
- ਗਉਂ ੪, ੬੬, ੩:੧ (173) 
ਗੋਵਿੰਦਾ - 
“ਮੇਰੇ ਗੋਵਿੰਦਾ ਗੁਣ ਗਾਵਾ ਡੜ਼ਿਪਤਿ ਮਨਿ ਹੋਇ। ” 
- ਸਿਰੀ ੪, ੬੭, ੧":੧ (40) 
ਗੋਵਿੰਦਿ - 
“ਗੁਰਿ ਗੋਵਿੰਦਿ ਕ੍ਰਿਪਾ ਕਰੀ ਰਾਖਿਆ ਮੇਰਾ ਭਾਈ। ”” 
- ਬਿਲਾ ੫, ੭੭, ੧੨ (819) 
ਗੋਵਿਦੁ - 
“ਗੋਵਿਦੁ ਗੁਣੀ ਨਿਧਾਨੁ ਹੈ ਅੰਤੁ ਨ ਪਾਇਆ ਜਾਇ। ?” 
- ਸਿਰੀ ੩, ੫੦, ੧:੧ (32) 
ਗੋਵਿੰਦੁ - 
“ਹਰਿ ਜਪੀਐ ਆਰਾਧੀਐ ਆਠ ਪਹਰ ਗੋਵਿੰਦੁ । ? 
- ਸਿਰੀ ੫, ੮੨, ੪:੧ (46) 
ਗੋਵਿੰਦੇ - 
“ਗਹਿਰ ਗੰਭੀਰ ਬੇਅੰਤ ਗੋਵਿੰਦੇ । ”” 
- ਮਾਝ ੫, ੧੬, ੧੨ (99) 
(1) (ਸੰ.) ਖਾਣਾ, ਨਿਗਲਣਾ 
“ਮਾਨ ਮੋਹੁ ਨ ਬੁਝਤ ਫ਼ਿਸਨਾ ਕਾਲ ਗ੍ਰਸ ਸੰਸਾਰ। ? 
- ਸਾਰ ੫, ੧੨੯, ੧%:੨ (1229) 





1499 


“ਹੇ ਪਪੀਲਕਾ ਗੁਸਟੇ ਗੋਬਿੰਦ ਸਿਮਰਣ, ਤੁਯੰ ਧਨੇ । ” 


(1) (ਸੰ.) ਪਕੜਨਾ 
“ਜਿਉ ਗੁਸਤ ਬਿਖਈ ਧੰਧੁ । ”” 

- ਬਿਲਾ ੫, ਅਸ ੨, ੮:੪ (838) 
(2) ਖਾਈ/ਨਿਗਲੀ ਜਾਣਾ, ਵੇਖੋ “ਗੂਸ ? 
“ਆਸ ਅਪਾਰ ਦਿਨਸ ਗਣਿ ਰਾਖੇ ਗ੍ਰਸਤ ਜਾਤ ਬਲੂ ਜਰਣੀ । ”” 

- ਸਾਰ ੫, ੭੭, ੧੨ (1219) 

(3) ਗ੍ਰਹਿਸਤ 
“ਹਰਿ ਹਰਿ ਜਪਤ ਸਰਬ ਸੁਖ ਪਾਏ ਬੀਚੇ ਗੁਸਤ ਉਦਾਸ। ” 

- ਸਾਰ ੫, ੧੨੩, ੧":੨ (1227) 


ਗੁਸਤਨ ---- ਘਰ ਬਾਰੀ ਲੋਕ 
“ਗ੍ਰਸਤਨ ਮਹਿ ਤੂੰ ਬਡੋ ਗ੍ਰਿਹਸਤੀ ਜੋਗਨ ਮਹਿ ਜੋਗੀ। ” 
੍‌ - ਗੂਜ ੫, ਅਸ ੧, ੩੨ (507) 
ਗ੍ਰਹਿ, ਘਰ 
“ਸਖੀ ਸਹੇਰੀ ਮੇਰੈ ਗੁਸਤਿ ਅਨੰਦ । ” 
- ਭੈਰ ੫, ੨੭, ੧":੧ (1143) 
(1) ਫਸਨਾ 
“ਪੁਭ ਸੇਤੀ ਰੰਗਿ ਰਾਤਿਆ ਤਾ ਤੇ ਗਰਭਿ ਨ ਗ੍ੁਸਨਾ। ”” 
- ਬਿਲਾ ੫, ੪੩, ੧੨ (811) 
(2) ਖਾਣਾ, ਨਿਗਲਣਾ, ਵੇਖੋ “ਗੁਸ? 
“ਪ੍ਰਭੁ ਭਗਤਿ ਵਛਲੂ ਨਹ ਸੇਵਹੀ ਕਾਇਆ ਕਾਕ ਗ੍ਰਸਨਾ। ” 
- ਬਿਲਾ, ੫. ਛੰਤ ੪, ੩:੨ (848) 


(1) ਨਿਗਲਣਾ, ਖਾਣਾ, ਵੇਖੋ “ਗੂਸ ? 
“ਆਜੁ ਕਾਲਿ ਫੁਨਿ ਤੋਹਿ ਗ੍ਰਸਿ ਹੈ ਸਮਝਿ ਰਾਖਉ ਚੀਤਿ। ” 

- ਸੋਰ ੯, ੧, ੨:੧ (631) 
ਹੋਰ ਰੂਪ: 
ਗੁਸਿਆ - 
“ਜਬ ਅੰਤੀ ਅਉਸਰੁ ਆਇ ਬਨਿਓ ਹੈ ਉਨੁ ਪੇਖਤ ਹੀ ਕਾਲਿ ਗੁਸਿਆ। ? (ਖਾ 
ਲਿਆ) 

- ਗੂਜ ੫, ੮, ੨੭੨ (497) 
ਗੁਸਿਆਨੋ - 
“ਜਿਹਵਾ ਰੋਗਿ ਮੀਨੁ ਗੁਸਿਆਨੋ। ” (ਖਾਧੀ ਜਾਂਦੀ ਹੈ) 

- ਭੈਰ ੫, ੨੦, ੨:੧ (1140) 


ਗ੍ਰਸੀ - 
“ਜਬ ਲਗੁ ਕਾਲਿ ਗ੍ਰਸੀ ਨਹੀ ਕਾਇਆ। ” 


- ਭੈਰ ਕਬ, ੯, ੨੨ (1159) 
ਗੁਸੀਏ - 





1500 


- ਬਿਲਾ ੫, ੫੬, ੧":੨ (815) 


“ਸਾ ਵੇਲਾ ਚਿਤਿ ਨ ਆਵੈ ਜਿਤੁ ਆਇ ਕੰਟਕੁ ਕਾਲੂ ਗੂਸੈ। ” 
- ਤਿਲੰ ੪, ੨, ੨੧੧ (723) 
(4) ਫਸਿਆ - 
“ਸਤਿਗੁਰ ਬਾਝਹੁ ਮੁਕਤਿ ਨ ਹੋਈ ਕਿਰਤਿ ਬਾਧਾ ਗ੍ਰਸਿ ਦੀਨਾ ਹੇ। ”” 
- ਮਾਰੂ ੧, ਸੋਲਾ ੮, ੯:੩ (1028) 
“ਜਿਉ ਜਲ ਤੰਤੁ ਪਸਾਰਿਓ ਬਧਿਕ ਗੁਸਿ ਮੀਨਾ ਵਸਗਤਿ ਖਰਿਆ। ” (ਫਸਾ/ਪਕੜ 


- ਕਾਨ ੪, ੧, ੨੨ (1294) 


“ਲੋਭਿ ਗੁਸਿਓ ਦਸ ਹੂ ਦਿਸ ਧਾਵਤ ਆਸਾ ਲਾਗਿਓ ਧਨ ਕੀ। ” (ਫਸਿਆ) 

- ਆਸਾ ੯, ੧, ੧੯੨ (411) 
“ਮਾਇਆ ਭੁਇਅੰਗ ਗੁਸਿਓ ਹੈ ਪ੍ਰਾਣੀ ਗੁਰ ਬਚਨੀ ਬਿਸੁ ਹਰਿ ਕਾਢਿਬਾ। ” 
(ਪਕੜਿਆ) ਵਿ 

- ਜੈਤ ੪, ੪, ੧੧੨ (697) 

ਗੁਸਿਆ - 
“ਜਿਹ ਕਾਲ ਕੈ ਮੁਖਿ ਜਗਤੁ ਸਭੁ ਗੁਸਿਆ ਗੁਰ ਸਤਿਗੁਰ ਕੈ ਬਚਨਿ ਹਰਿ ਹਮ 
ਬਾਚੇ । ” (ਫਸਿਆ) 

- ਗਉਂ ੪, ੫੫, ੧":੨ (169) 


“ਬਹੰਤਿ ਅਗਾਹ ਤੋਯੰ ਤਰੰਗੰ ਦੁਖੰਤ ਗੁਹ ਚਿੰਤਾ ਜਨਮੰ ਤ ਮਰਣਹ । ”? 
- ਸਸ ੫, ੧੭:੨ (1355) 
ਸੂਰਜ ਜਾਂ ਚੰਦ ਦਾ ਧਰਤੀ ਦੇ ਪਰਛਾਵੇ' ਹੇਠ ਆ ਜਾਣਾ 


- ਗਉ ੫. ੧੫੫, ੧":੨ (197) 


ਗ੍ਰਹਨ - 
“ਜੇ ਓਹੁ ਗ੍ਰਹਨ ਕਰੈ ਕੁਲਖੇਤਿ।  (ਗਹਿਣ ਦਾ ਇਸ਼ਨਾਨ) 
- ਗੋਂਡ ਰਵਿ, ੨, ੨੧ (875) 
ਗ੍ਰਹਿ (ਘਰ) ਵਿਚ 
“ਨਰਪਤਿ ਜਾਣਿ ਗੁਹਿਓ ਸੇਵਕ ਸਿਆਣੇ ਰਾਮ। ”” 
- ਬਿਹਾ ੫, ਛੰਤ ੯, ੩:੧ (548) 


ਉਧਰ 
“ਏਉਊ ਜੀਅ ਬਹੁਤੁ ਗੂਭ ਵਾਸੇ । ”” 





1501 


- ਗਉਂ ੫, ਬਾਅ ੭:੧ (251) 
ਗ੍ਰਾਹੀਂ, ਲੁਕਮਾ 
“ਜੇਤੇ ਸਾਸ ਗ੍ਰਾਸ ਮਨੁ ਲੇਤਾ ਤੇਤੇ ਹੀ ਗੁਨ ਗਾਈਐ। ” 
- ਗਉਂ ੫, ੧੫੩, ੧:੧ (213) 
“ਸਾਸ ਗ੍ ਰਾਸ ਕੋ ਦਾਤੋ ਠਾਕੁਰੁ ਸੋ ਕਿਉ ਮਨਹੁ ਬਿਸਾਰਿਓ ਰੇ। ” (ਪ੍ਰਾਣ ਤੇ ਰੋਟੀ) 
- ਗਉਂ ਕਬ, ੫੬, ੧":੧ (335) 


“ਛਿਜੰਤ ਮਹਾ ਸੁੰਦਰੀ ਕਾਇਆ ਕਾਲ ਕੰਨਿਆ ਗ੍ਰਾਸਤੇ। ” 
- ਸਸ ੫. ੬੧੧੨ (1359) 


“ਕਾਲ ਬਿਕਾਲ ਕੀਏ ਇਕ ਗ੍ਰਾਸਾ। ” (ਖਾ ਲਏ ਭਾਵ ਮੁਕਾ ਦਿਤੇ) 
- ਮਾਰੂ ੧, ਸੋਲਾ ੧੮, ੪:੨ (1038) 


- ਗਉਂ ੫. ਸੁਖ ੧੯, ੭:੪ (289) 
(1) ਗ੍ਰਾਹੀਂ, ਵੇਖੋ “ਗ੍ਰਾਸਾ” 
(2) ਖਾਕੇ 
“ਹਉਮੈ ਗ੍ਰਾਸਿ ਇਕਤੁ ਥਾਇ ਕੀਏ ।” 

- ਆਸਾ ੧, ਅਸ ੮, ੬:੪ (415) 
ਹੋਰ ਰੂਪ: 
ਗ੍ਰਾਸਿਓ - 
“ਪੁਰਬ ਕਮਾਣੇ ਛੋਡਹਿ ਨਾਹੀ ਜਮਦੂਤਿ ਗ੍ਰਾਸਿਓ ਮਹਾ ਭਇਆ। ” 

- ਰਾਮ ੫, ਪਪ, ੨੧੨ (900) 


“ਉਘਰਿ ਗਈਆਂ ਖਿਨਹਿ ਭੀਤਰਿ ਜਮਹਿ ਗ੍ਰਾਸੇ ਝੋਟ। ? (ਕੇਸ ਪਕੜੇ) 

- ਸਾਰ ੫, ੧੦੪, ੧੨ (1224) 
ਖਾ ਜਾਵੇ 
“ਸਿੰਘ ਸਰਨ ਕਤ ਜਾਈਐ ਜਉ ਜੰਬੁਕੁ ਗ੍ਰਾਸੈ। ”” 

- ਬਿਲਾ ਸਧ, ੧, ੧":੨ (858) 


“ਜਬ ਹੀ ਸਰਨਿ ਗਹੀ ਕਿਰਪਾ ਨਿਧਿ ਗਜ ਗ੍ਰਾਹ ਤੇ ਛੂਟਾ। ” 

- ਸੋਰ ੯, ੪, ੨੧੧ (632) 
(1979 ਤੋ" ਬਾਅਦ ਦੀਆਂ ਛਾਪਾਂ ਵਿਚ ਇਹ ਸ਼ਬਦ “ਗਰਾਹ” ਕਰ ਦਿੱਤਾ ਗਿਆ 
ਹੈ) 





1502 


“ਗੁਰ ਗਮਿ ਪੁਮਾਣੁ ਤੈ ਪਾਇਓ ਸਤੁ ਸੰਤੋਖੁ ਗ੍ਰਾਹਜਿ ਲਯੌ। ” 
- ਸਵ ੨, ੬੧੫ (1392) 


“ਏਕ ਮਹਲਿ ਤੂੰ ਸਭੁ ਕਿਛੁ ਗ੍ਰਾਹਜੁ ਏਕ ਮਹਲਿ ਕਛੂ ਨ ਲੇਤਾ। ” 

- ਗਉ ੫, ੧੨੬", ੨੨੨ (206) 
(2) (ਸੰ.) ਗੁਹਿਣ ਕਰਨ ਯੋਗ 
“ਸੰਚਿ ਬਿਖਿਆ ਲੇ ਗ੍ਰਾਹਜੁ ਕੀਨੀ ਅੰਮ੍ਰਿਤੁ ਮਨ ਤੇ ਡਾਰਨ। ” 

- ਬਿਲਾ ੫, ੮੩, ੧:੧ (820) 


“ਜਿਤੁ ਘਰਿ ਹਰਿ ਕੰਤੁ ਨ ਪ੍ਰਗਟਈ ਭਠਿ ਨਗਰ ਸੇ ਗ੍ਰਾਮ” 
- ਮਾਝ ੫. ਬਾਰਾ ੧੬ (133) 


ਹੋਰ ਰੂਪ: 


ਗ੍ਰਾਮੁ - 
“ਦੇਹੀ ਕਿਸ ਕੀ ਬਾਪੁਰੀ ਪਵਿਤੁ ਹੋਇਗੋ ਗ੍ਰਾਮੁ । ” 


- ਸਲੋ ਕਬ, ੧੧੦੦੨ (1370) 


- ਗੂਜ ੪, ੭, ੨:੨ (494) 


ਗ੍ਰਿਸਤਿ - 
“ਗ੍ਰਿਸਤਿ ਕੁਟੰਬਿ ਪਲੇਟਿਆ ਕਦੇ ਹਰਖੁ ਕਦੇ ਸੋਗੁ । ” 
- ਸਿਰੀ ੫, ੨੬, ੩:੨ (70) 


(1) ਸੰ.) ਘਰ 
“ਮਨ ਰੇ ਗ੍ਰਿਹ ਹੀ ਮਾਹਿ ਉਦਾਸੁ । ” 

- ਸਿਰੀ ੩, ੩੫, ੧":੧ (26) 
“ਪ੍ਰਭੂ ਪੂਰਿ ਰਹਿਆ ਸਰਬ ਠਾਈ ਹਰਿ ਨਾਮ ਨਵਨਿਧਿ ਗ੍ਰਿਹ ਭਰੇ। ” (ਹਿਰਦੇ ਰੂਪੀ 
ਘਰ) 

- ਰਾਮ ੫, ਰੁਤੀ ੪:੩ (928) 
“ਜਾ ਕੈ ਗ੍ਰਿਹਿ ਮਹਿ ਸਗਲ ਨਿਧਾਨਾ। ” 

- ਭੈਰ ੫, ੫੫, ੨੧ (1152) 
“ਪ੍ਰਭ ਰੰਗ ਦਇਆਲ ਮੋਹਿ ਗ੍ਰਿਹ ਮਹਿ ਪਾਇਆ ਜਨ ਨਾਨਕ ਤਪਤਿ ਬੁਝਾਈ। ”” 
(ਭਾਵ ਦਿਲ) 

- ਸਾਰ ੫, ੧੫, ੪੨ (1207) 
(2) ਸਰੂਪ (ਭਾਵ) 
“ਫਿਰਿ ਘਿਰਿ ਅਪੁਨੇ ਗ੍ਰਿਹ ਮਹਿ ਆਇਆ। ” 

- ਮਾਝ ੫. ੧੦, ੨੧੧ (97) 





1503 


(3) ਸੰਸਾਰ (ਭਾਵ) 
“ਇਸੁ ਗ੍ਰਿਹਿ ਮਹਿ ਕੋਈ ਜਾਗਤੁ ਰਹੈ। ” (ਇਸ ਸੰਸਾਰ ਵਿਚ) 
- ਗਉ ੫, ੮੯. ੧":੧ (182) 
(4) ਗ੍ਰਿਹਸਤ 
“ਵਿਚੇ ਗ੍ਰਿਹ ਗੁਰ ਬਚਨਿ ਉਦਾਸੀ ਹਉਮੈ ਮੋਹੁ ਜਲਾਇਆ। ”? 
- ਗੂਜ ੩, ਵਾਰ ੧੨ਸ, ੩, ੧:੩ (513) 
“ਗ੍ਰਿਹ ਧਰਮੁ ਗਵਾਏ ਸਤਿਗੁਰੁ ਨ ਭੇਟੈ ਦੁਰਮਤਿ ਘੂਮਨ ਘੇਰੈ। ” (ਗ੍ਰਿਹਸਤ) 
- ਮਾਰੂ ੧, ਅਸ ੭, ੧:੨ (1012) 
“ਗ੍ਰਹਿ ਰਾਜ ਮਹਿ ਨਰਕੁ ਉਦਾਸ ਕਰੋਧਾ। ” (ਗ੍ਰਿਹਸਤ ਤੇ ਐਸਵਰਜ਼) 
- ਮਾਰੂ ੫ ਅਸ ੭, ੨:੧ (1019) 


ਗ੍ਰਿਹਸਤ ---- ਘਰਬਾਰੀ/ਪਰਿਵਾਰਿਕ ਜੀਵਨ 


[ 


੪੨ 


“ਗਿਹਸਤ ਮਹਿ ਸੋਈ ਨਿਰਬਾਨੁ। ”? 
- ਗਉ ੫. ਸੁਖ ੧੪, ੪:੬ (281) 


ਗ੍ਰਿਹਿਸਤੀ --- ਘਰਬਾਰੀ, ਪਰਿਵਾਰਿਕ ਜੀਵਨ ਜਿਉਣ ਵਾਲਾ 


- ਗੂਜ ੫, ਅਸ ੧, ੩੨ (507) 


“ਜੋ ਜੋ ਨਿੰਦ ਕਰੈ ਇਨ ਗ੍ਰਿਹਨ ਕੀ ਤਿਸੁ ਆਗੈ ਹੀ ਮਾਰੈ ਕਰਤਾਰ । ? 
- ਬਿਲਾ ੫, ੨੭, ੧:੧ (807) 


ਗ੍ਰਿਹਾਰਥ ਕਹ - ਘਰ ਦੇ ਕੰਮ ਕਾਜ 


“ਧ੍ਰਿਗ ਸੇਹੰ ਗ੍ਰਿਹਾਰਥ ਕਹ। ” 
- ਸਸ ੫, ੨੩ (1354) 
(1) ਘਰ, ਵੇਖੋ “ਗ੍ਰਿਹ” (1) 
“ਜਾ ਕੈ ਗ੍ਰਿਹਿ ਨਵ ਨਿਧਿ ਹਰਿ ਭਾਈ। ” 
- ਮਾਝ ੫. ੪੮, ੨੧੯੧ (108) 
“ਹਰਿ ਧਨੁ ਜਾ ਕੈ ਗ੍ਰਿਹਿ ਵਸੈ। ” (ਭਾਵ ਹਿਰਦੇ) 
- ਗਉ ੫, ੧੪੭", ੪:੧ (212) 
ਹੋਰ ਰੂਪ: 


ਗਿਹ - 
“ਭੂਲੀ ਫਿਰੈ ਦਿਸੰਤਰੀ ਭੂਲੀ ਗ੍ਰਿਹਿ ਤਜਿ ਜਾਇ। ” 
- ਸਿਰੀ ੧, ਅਸ ੧੨, ੨੧ (60) 
“ਜਿਸ ਕਾ ਗ੍ਰਹਿ ਤਿਨਿ ਦੀਆ ਤਾਲਾ ਕੁੰਜੀ ਗੁਰ ਉਪਾਈ। ” (ਸਰੀਰ) 
- ਗਉ ੫, ੧੨੨", ੩:੧ (205) 
“ਗ੍ਰਿਹਿ ਵਸਿ ਗੁਰਿ ਕੀਨਾ ਹਉ ਘਰ ਕੀ ਨਾਰਿ। ” (ਸਰੀ ਜਾਂ ਜੀਵਨ ਰੂਪੀ ਘਰ) 
- ਸੂਹੀ ੫, ੪, ੧:੧ (737) 


(2) ਗ੍ਰਿਹਸਤ 
“ਗ੍ਰਿਹਿ ਅੰਧ ਕੂਪ ਪਤਿਤ ਪ੍ਰਾਣੀ ਨਰਕ ਘੋਰ ਗੁਬਾਰ। ” 





1504 


- ਸਾਰ ੫, ੯੯, ੧:੧ (1223) 
ਹੋਰ ਰੂਪ: 


ਗ੍ਰਹੀ - 
“ਜੋਗੀ ਗ੍ਰਿਹੀ ਪੰਡਿਤ ਭੇਖਧਾਰੀ । ” 


- ਭੈਰ ੩, ੨, ੧੧ (1128) 


ਗ੍ਰਹਿ - 
“ਕਬੀਰ ਜਉ ਗ੍ਰਹਿ ਕਰਹਿ ਤ ਧਰਮੁ ਕਰੁ ਨਾਹੀ ਤ ਕਰੁ ਬੈਰਾਗੁ । ” 
- ਸਲੋ ਕਬ, ੨੪੩੯੨ (1377) 


“ਗ੍ਰੀਖਮ ਰੁਤਿ ਅਤਿ ਗਾਖੜੀ ਜੇਠ ਅਖਾੜੈ ਘਾਮ ਜੀਉ। ”” 
- ਰਾਮ ੫. ਰੁਤੀ ੩:੧ (928) 


“ਬਨਿਤਾ ਸੁਤ ਦੇਹ ਗ੍ਰੇਹ ਸੰਪਤਿ ਸੁਖਦਾਈ। ”? 
- ਧਨਾ ਕਬ, ੫. ੧:੧ (692) 


“ਦੇਖੋ ਭਾਈ ਗ੍ਰਾਨ ਕੀ ਆਈ ਆਂਧੀ। ”” 
- ਗਉਂ ਕਬ, ੪੩, ੧":੧ (331) 
ਹੋਰ ਰੂਪ: 
ਗ੍ਰਾਨੰ - 
“ਗ੍ਰਾਨੰ ਸਮ ਦੁਖ ਸੁਖੰ ਜੁਗਤਿ ਨਿਰਮਲ ਨਿਰਵੈਰਣਹ। 
- ਸਸ ੫, ੪੦੨ (1357) 
ਗ੍ਰਾਨਿ - 
“ਜਾ ਕਉ ਦੇਖਤ ਦਰਿਦੁ ਜਾਵੈ ਨਾਮੁ ਸੋ ਨਿਧਾਨੁ ਪਾਂਵੈ ਗੁਰਮੁਖਿ ਗ੍ਰਾਨਿ ਦੁਰਮਤਿ ਮੈਲੁ 
ਧੋਵੈ ਜੀਉ।” 
- ਸਵ ੪, ਨਲ ੧:੪ (1398) 
ਗ੍ਰਾਨੀਅਹੁ --- ਹੇ ਗਿਆਨਵਾਨੋ 
“ਫੁਨਿ ਪ੍ਰੇਮ ਰੰਗ ਪਾਈਐ ਗੁਰਮੁਖਹਿ ਧਿਆਈਐ ਅੰਨ ਮਾਰਗ ਤਜਹੁ ਭਜਹੁ ਹਰਿ 
ਗ੍ਰਾਨੀਅਹੁ ” 
- ਸਵ ੪, ਨਲ ੧੩:੩ (1400) 
ਗਿਆਨ 
“ਅੰਕਸੁ ਗ੍ਰਾਨੂ ਰਤਨੁ ਹੈ ਖੇਵਟੁ ਬਿਰਲਾ ਸੰਤੁ । ”” 
- ਸਲੋ ਕਬ, ੨੧੪੨ (1376) 
ਗਿਆਨ ਰੂਪ ਹਰੀ 
“ਕਰਤ ਰਹੇ ਕ੍ਰਤਗੁ ਕਰੁਣਾ ਮੈ ਅੰਤਰਜਾਮੀ ਗ੍ਰਿਨ। ” 
- ਕਾਨ ੫. ੨੧; ੨੨੧ (1302) 





1505 


ਘੁ 


“ਜਾਲਿ ਮੋਹੁ ਘਸਿ ਮਸੁ ਕਰਿ ਮਤਿ ਕਾਗਦੁ ਕਰਿ ਸਾਰੁ।”? 
- ਸਿਰੀ ੧, ੬, ੧:੧ (16) 
ਹੋਰ ਰੂਪ: 
ਘਸਿਆਂ - 
“ਹਰਿ ਹਰਿ ਹਰਿ ਕੀਰਤਿ ਜਗਿ ਸਾਰੀ ਘਸਿ ਚੰਦਨੁ ਜਸੁ ਘਸਿਆ। ” (ਮਨੁੱਖੀ ਮਨ 
ਨਾਲ ਰਗੜ ਖਾਧੀ, ਘਸਿਆ) 
- ਕਲਿ ੪, ੨, ੧੨ (1319) 
ਘਸੀਐ - 
“ਗੁਰਮੁਖਿ ਜਾਇ ਲਹਹੁ ਘਰੁ ਅਪਨਾ ਘਸਿ ਚੰਦਨੁ ਹਰਿ ਜਸੁ ਘਸੀਐ। ” 
- ਗਉਂ ੪, ੫੭, ੨੨ (170) 
ਘਸੈ - 
“ਆਆਪਧੇ ਪੀਸੈ ਆਪੇ ਘਸੈ ਆਪੇ ਹੀ ਲਾਇ ਲਏਇ। ” 
- ਰਾਮ ੩, ਵਾਰ ੨ਸ, ੩, ੨੨੨ (947) 
ਗੁਰਮੁਖੀ ਲਿਪੀ ਦਾ ਨੌਵਾਂ ਅੱਖਰ, ਘ 
“ਘਘਾ ਘਾਲਹੁ ਮਨਹਿ ਏਹ ਬਿਨੁ ਹਰਿ ਦੂਸਰ ਨਾਹਿ। ” 
- ਗਉਂ ੫, ਬਾਅ ੨੦:੧ (254) 


ਹੋਰ ਰੂਪ: 
ਘਪੈ - 
“ਘਘੈ ਘਾਲ ਸੇਵਕੁ ਜੇ ਘਾਲੈ ਸਬਦਿ ਗੁਰੂ ਕੈ ਲਾਗਿ ਰਹੈ । ” 
- ਆਸਾ ੧, ਪਟੀ ੮:੧ (432) 


“ਅਅਯੋ ਅੰਛੈ ਸਭੁ ਜਗੁ ਆਇਆ ਕਾਂਥੇ ਘੰਬੈ ਕਾਲੂ ਭਇਆ। ”? 
- ਆਸਾ ੩, ਪਟੀ ੧:੧ (434) 


੯) ੯ 


“ਸਬਦੁ ਨ ਸੁਣਈ ਬਹੁ ਰੋਲ ਘਚੋਲਾ । ” 
- ਗਉ ੪, ਵਾਰ ੨੪ਸ, ੩, ੨੨ (313) 


(1) ਦਿਲ, ਮਨ ਅੰਤਹਕਰਣ 
“ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਜੀ ਹਰਿ ਏਕੋ ਪੁਰਖੁ ਸਮਾਣਾ। ” 
- ਆਸਾ ੪, ਸੋਪੁ ੧, ੨:੧ (11) 

“ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰ ਨਿੰਦਾ ਘਟ ਚੂਹੜੀ ਮੁਠੀ ਕ੍ਰੋਧਿ 
ਚੰਡਾਲਿ। ” (ਦਿਲ ਦੀ, ਅੰਦਰ ਦੀ) 

- ਸਿਰੀ ੪, ਵਾਰ ੨੦ਸ, ੧, ੧:੧ (91) 
(2) ਸਰੀਰ ਅਥਵਾ ਜੀਵਨ 
“ਸਭ ਘਟ ਆਪੇ ਭੋਗਣਹਾਰਾ। ”” 





1506 


- ਮਾਝ ੩, ਅਸ ੭, ੧:੧ (113) 
“ਸਭ ਘਟ ਤਿਸ ਕੇ ਓਹੁ ਕਰਨੈਹਾਰੁ । (ਸਰੀਰ, ਵਜੂਦ) 
- ਗਉ ੫. ਸੁਖ ੧੩, ੮:੧ (280) 
“ਹਰਿ ਜੀਉ ਤੁਧੁ ਨੋ ਸਦਾ ਸਾਲਾਹੀ ਪਿਆਰੇ ਜਿਚਰੁ ਘਟ ਅੰਤਰਿ ਹੈ ਸਾਸਾ। ”” 
(ਸਰੀਰ) _ 
- ਸਰ ੩, ੪, ੧੧ (601) 
(3) ਪ੍ਰਭੂ (ਭਾਵ) 
“ਸਗਲ ਸਮਿਗ੍ਰੀ ਏਕਸੁ ਘਟ ਮਾਹਿ। ” (ਇਕੋ ਪ੍ਰਭੂ ਵਿਚ) 
- ਗਉ ੫. ਸੁਖ ੨੩, ੧:੩ (293) 
(4) ਘੜਾ 
“ਘਟ ਫੂਟੇ ਘਟਿ ਕਬਹਿ ਨ ਹੋਈ। ” (ਸਰੀਰ ਰੂਪੀ) 
- ਗਉਂ ਕਬ, ਬਾਅ ੧੦:੨ (340) 
“ਘਟ ਫੂਟੈ ਕੋਉ ਬਾਤ ਨ ਪੁਛੇ ਕਾਢਹੁ ਕਾਢਹੁ ਹੋਈ। ” 
ਰੱ. ਰਹ - ਆਸਾ ਕਬ, ੯, ੨:੨ (478) 
““ਛਿਨੁ ਛਿਨੁ ਅਉਧ ਬਿਹਾੜੁ ਹੈ ਫੂਟੈ ਘਟ ਜਿਉ ਪਾਨੀ। ” 
੍‌ - ਤਿਲੰ ੯, ੧, ੧੯੨ (726) 
(5) ਰਸਤਾ 
“ਘਟ ਅਵਘਟ ਡੂਗਰ ਘਣਾ ਇਕੁ ਨਿਰਗੁਣੁ ਬੈਲੁ ਹਮਾਰ। ” 
- ਗਉ ਰਵਿ, ੧, ੧:੧ (345) 
“ਦੁਘਟ ਘਟ ਭਉ ਭੰਜਨੁ ਪਾਈਐ ਬਾਹੁੜਿ ਜਨਮਿ ਨ ਜਾਇਆ। ” (ਔਖਾ ਰਸਤਾ) 
- ਮਾਰੂ ੧, ਸੋਲਾ ੨੧, ੬:੩ (1042) 
(6) ਘਾਟੀ 
“ਸਤਿਗੁਰੁ ਸਿਮਰਹੁ ਆਪਣਾ ਘਟਿ ਅਵਘਟਿ ਘਟ ਘਾਟ। ” 
- ਰਾਮ ੫, ਵਾਰ ੯ਸ, ੫. ੨੧ (961) 
(7) ਘੜੀ, ਸਮਾਂ 
“ਅਉਘਟ ਕੀ ਘਟ ਲਾਗੀ ਆਇ। ” (ਔਖ ਦਾ ਸਮਾਂ ਆ ਗਿਆ) 
- ਭੈਰ ਨਾਮ, ੧੦, ੨੧੨ (1166) 
(8) ਥਾਂ, ਸਥਾਨ 
“ਸਭ ਕਾਰਣ ਕਰਦਾ ਕਰੇ ਘਟ ਅਉਘਟ ਘਟ ਥਾਪਿ। ” 
- ਸਾਰ ੪, ਵਾਰ ੬ਸ, ੧, ੨੪ (1239) 
(9) ਸੌਖੇ, ਆਸਾਨ (ਮੁਹਾਵਰੇ ਵਿਚ) 
“ਸਭ ਕਾਰਣ ਕਰਤਾ ਕਰੇ ਘਟ ਅਉਘਟ ਘਟ ਥਾਪਿ। ” (ਸੌਖੇ) 
- ਸਾਰ ੪, ਵਾਰ ੬ਸ, ੧, ੨੪ (1239) 


“ਘੰਟਾ ਜਾ ਕਾ ਸੁਨੀਐ ਚਹੁ ਕੁੰਟ।” 
- ਆਸਾ ੫, ੯੦, ੨੧੯੧ (393) 


(1) ਕਮ ਹੋਣਾ, ਨਿਯੂਨ ਹੋਣਾ 
“ਤਿਲੁ ਨਹੀ ਬਸਹਿ ਘਟਹਿ ਨ ਘਟਾਏ। ” 


- ਮਾਰੂ ੫, ਸੋਲਾ ੧੪, ੧੩:੨ (1086) 





1507 


(2) ਦਿਲ ਵਿਚ 
“ਚਰਨ ਕਮਲ ਧਿਆਨ ਭੀਤਰਿ ਘਟਿ ਘਟਹਿ ਸੁਆਮੀ ਸੁਝੈ। ”” 
- ਕੇਦਾ ੫, ੧੫, ੨੧ (1122) 


“ਕਹੁ ਨਾਨਕ ਸੁਨੁ ਰੇ ਮਨਾ ਅਉਧ ਘਟਤ ਹੈ ਨੀਤ । ” 
- ਸਲੋ ੯, ੧੦੦੨ (1426) 
ਹੋਰ ਰੂਪ: 
ਘਟੰਤ - 
“ਅਘਟੰਤ ਰੁਪੰ ਘਟੰਤ ਦੀਪੰ ਘਟੰਤ ਰਵਿ ਸਸੀਅਰ ਨਖ੍ੜੁ ਗਗਨੰ। ”” 
੍‌੍ - ਸਸ ੫, ੯੧ (1354) 
ਘਟਤਾ - 
“ਨਾ ਓਹੁ ਬੰਢੈ ਨ ਘਟਤਾ ਜਾਇ। ”? 
- ਗਉ ਕਬ, ਥਿਤੀ ੩:੩ (343) 
ਘਟਤੁ - 
“ਜਨਨੀ ਜਾਨਤ ਸੁਤੁ ਬਡਾ ਹੋਤੁ ਹੈ ਇਤਨਾ ਕੁ ਨ ਜਾਨੈ ਜਿ ਦਿਨ ਦਿਨ ਅਵਧ ਘਟਤੁ 
ਹੈ।” 
- ਸਿਰੀ ਕਬ, ੧, ੧੨ (91) 


ਘਟਨਾ, ਕਮ ਹੋਣਾ 
“ਛਣਿ ਘਾਲੇ ਸਭ ਦਿਵਸ ਸਾਸ ਨਹ ਬਢਨ ਘਟਨ ਤਿਲੂ ਸਾਰ। ” 


- ਗਉ ੫. ਬਾਅ ੨੧ਸ:੧ (254) 


(1) ਦਿਲਾਂ 
“ਨਾਨਕ ਪ੍ਰਭ ਸਰਣਾਗਤੀ ਸਰਬ ਘਟਾ ਕੇ ਨਾਥ। ” 
- ਸਿਰੀ ੫, ੮੫, ੪:੩ (48) 
(2) ਜੀਵਾਂ 
“ਹਾ ਊਹਾ ਸਰਬ ਸੁਖਦਾਤਾ ਸਗਲ ਘਟਾ ਪ੍ਰਤਿਪਾਰੇ । ”” 
- ਗਉਂ ੫, ੧੩੮", ੧":੨ (210) 
“ਸਗਲ ਘਟਾ ਕਉ ਦੇਵਹੁ ਦਾਨੁ । ” 
- ਗਉਂ ੫. ਸੁਖ ੩, ੭:੪ (266) 
(3) ਘੜੇ 
“ਸਹਸ ਘਟਾ ਮਹਿ ਏਕੁ ਆਕਾਸੁ। ” 
- ਸ਼ੂਹੀ ੫, ੧, ੩੧ (736) 
(4) ਬਦਲਾਂ ਦਾ ਸਮੂੰਹ 
“ਨਾਨਕ ਬਿਜੁਲੀਆ ਚਮਕੰਨਿ ਘੁਰਨਿ ਘਟਾ ਅਤਿ ਕਾਲੀਆ। ? 
- ਮਾਰੂ ੫, ਵਾਰ ੨੨ਸ, ੨:੧ (1102) 
(5) ਜੀਵ, ਲੋਕ 
“ਹਮਰਾ ਰਾਜਨ ਸਦਾ ਸਲਾਮਤਿ ਤਾ ਕੋ ਸਗਲ ਘਟਾ ਜਸੁ ਗਾਇਓ। ” 
- ਸਾਰ ੫, ਅਸ ੧, ੧੨ (1235) 





1508 


“ਸੁਖ ਘਟਾਊ ਡੂਇ ਇਸੁ ਪੰਧਾਣੂ ਘਰ ਘਣੇ । ” 

- ਮਾਰੂ ੫, ਵਾਰ ੧੩ਸ, ੫, ੩:੨ (1098) 
(2) ਘੜੇ 
“ਹਭ ਸਮਾਣੀ ਜੋਤਿ ਜਿਉ ਜਲ ਘਟਾਊ ਚੰਦੁਮਾ। ” 

- ਮਾਰੂ ੫. ਵਾਰ ੧੪ਸ, ੫, ੨:੧ (1099) 
(1) ਘਟ ਕੀਤੀ 
““ਤੁਸਿ ਦਿਤੀ ਪੂਰੇ ਸਤਿਗੁਰੂ ਘਟੇ ਨਾਹੀ ਇਕੁ ਤਿਲੁ ਕਿਸੈ ਦੀ ਘਟਾਈ। ” 

- ਗਉਂ ੪, ਵਾਰ ੧੩ਸ, ੪, ੧:੨ (307) 

ਹੋਰ ਰੂਪ: 
ਘਟਾਏ - 
“ਤਿਲੁ ਨਹੀ ਬਧਹਿ ਘਟਹਿ ਨ ਘਟਾਏ ।” 


- ਮਾਰੂ ੫, ਸੋਲਾ ੧੪, ੧੩:੨ (1086) 


(2) ਘਟ (ਹਿਰਦੇ) ਵਿਚ/ਅੰਦਰ 
“ਦਿਨੁ ਦਿਨੁ ਆਵੈ ਤਿਲੁ ਤਿਲੁ ਛੀਜੈ ਮਾਇਆ ਮੋਹੁ ਘਟਾਈ। ” 
- ਪੁਭਾ ੧, ੧੧, ੩੧ (1330) 


ਘਟਾਘਟ ---- ਸੰਘਣੇ 
“ਦਹ ਦਿਸ ਛਤ੍ਹ ਮੇਘ ਘਟਾਘਟ ਦਾਮਨਿ ਚਮਕਿ ਡਰਾਇਓ। ”” 
- ਸੋਰ ੫, ੬੧, ੧:੧ (624) 


“ਹਭਿ ਰਸ ਮਾਣੇ ਭੋਗ ਘਟਾਣੇ ਆਨ ਨ ਬੀਆ ਕੋ ਥੀਆ।” 
- ਸਾਰ ੫, ਛੰਤ ੧, ੨:੪ (1236) 


ਘਟਾਵਉ ---- ਘਟ ਕਰੋ 
“ਅਨਿਕ ਅਡੰਬਰ ਮਾਇਆ ਕੇ ਬਿਰਥੇ ਤਾ ਸਿਉ ਪ੍ਰੀਤਿ ਘਟਾਵਉ। ” 
- ਦੇਵ ੫, ੫, ੧:੧ (529) 


(1) ਦਿਲ 
“ਭਗਤਿ ਗਿਆਨੁ ਦਇਆ ਭੰਡਾਰਣਿ ਘਟਿ ਘਟਿ ਵਾਜਹਿ ਨਾਦ। ? 
- ਜਪੁ ੧, ੨੯੧੧ (6) 
“ਘਟਿ ਅਵਘਟਿ ਰਵਿਆ ਸਭ ਠਾਈ ਹਰਿ ਪੂਰਨ ਬ੍ਰਹਮੁ ਦਿਖਾਈਐ। ” (ਦਿਲ 
ਵਿਚ ਭਾਵ ਅੰਦਰ) 
- ਦੇਵ ੫, ੧, ੧੨ (528) 
(2) ਘਟਦਾ 
“ਘਟ ਫੂਟੇ ਘਟਿ ਕਬਹਿ ਨ ਹੋਈ। ” 
- ਗਉ ਕਬ, ਬਾਅ ੧੦ਸ:੨ (340) 
“ਮੇਰੀ ਮੇਰੀ ਕਰਦੇ ਘਟਿ ਗਏ ਤਿਨਾ ਹਥਿ ਕਿਹੁ ਨ ਆਇਆ। ” 
- ਵਡ ੩, ੩, ੩:੧ (559) 
(3) ਥੋੜਾ 





1509 


“ਸਭੁ ਕੋ ਆਥੇ ਬਹੁਤ ਬਹੁਤੁ ਘਟਿ ਨ ਆਥੈ ਕੋਇ। ” 
- ਸਿਰੀ ੧, ੩, ੩:੧ (15) 
“ਸਭੁ ਕੋ ਪੂਰਾ ਆਪੇ ਹੋਂਵੈ ਘਟਿ ਨ ਕੋਈ ਆਥੈ।” 
- ਆਸਾ ੧, ਵਾਰ ੧੧ਸ, ੧, ੨:੯ (469) 
(4) ਸਰੀਰ, ਵਜੂਦ 
“ਅਠਸਠਿ ਤੀਰਥ ਕਾ ਮੁਖਿ ਟਿਕਾ ਤਿਤੁ ਘਟਿ ਮਤਿ ਵਿਗਾਸੁ । ” 
- ਸਿਰੀ ੧, ੮, ੧੨ (17) 
“ਤਾ ਤੇ ਰਮਈਆ ਘਟਿ ਘਟਿ ਚੀਨਾ। ” (ਹਰ ਵਜੂਦ ਵਿਚ ਵੇਖਿਆ) 
- ਗਉ ੫. ਅਸ ੧, ੧:੪ (235) 
(5) ਜੀਵ 
“ਜਾ ਕੀ ਸੋਭਾ ਘਟਿ ਘਟਿ ਬਨੀ। ” (ਹਰ ਜੀਵ ਵਿਚ) 
- ਗਉਂ ੫, ੯੦, ੨:੪ (182) 
“ਪ੍ਰਤਿਪਾਲੇ ਪ੍ਰਭੁ ਆਪਿ ਘਟਿ ਘਟਿ ਸਾਰੀਐ। ” (ਹਰ ਜੀਵ ਨੂੰ ਪਹੁੰਚਾਉਂਦਾ ਹੈ) 
- ਆਸਾ ੫, ੧੦੯, ੨੯੧ (398) 
“ਗੁਰਮੁਖਿ ਪਾਂਵੈ ਘਟਿ ਘਟਿ ਭੇਦ। ” (ਗੁਰਮੁਖ ਜੀਵਾਂ ਦੇ ਦਿਲਾਂ ਦੇ ਭੇਦ ਜਾਣਦਾ ਹੈ) 
- ਰਾਮ ੧, ਸਿਗੋ ੩੭੨ (942) 
(6) ਥਾਂ (ਦੂਜੇ ਘਟਿ ਦੇ ਅਰਥ ਦਿਲਾਂ ਦੇ ਹੈ) 
“ਘਟਿ ਘਟਿ ਸੁਰ ਨਰ ਸਹਜ ਸਮਾਧਿ। ”? 
- ਆਸਾ ੧, ਅਸ ੯, ੬੧੨ (416) 
““ਗਿਰਿ ਤਰ ਥਲ ਜਲ ਭਵਨ ਭਰਪੁਰਿ ਘਟਿ ਘਟਿ ਲਾਵਨ ਛਾਵਨੀ ਨੀਕੀ। (ਹਰ 
ਥਾਂ) 
- ਮਲਾ ੫, ੨੫, ੨੧ (1272) 
ਘਟ ਗਿਆ, ਨਿਊਨ ਹੋ ਗਿਆ, ਥੋੜਾ ਹੋ ਗਿਆ 
“ਚੰਦਨ ਬਾਸੁ ਭਏ ਮਨ ਬਾਸਨ ਤਿਆਗਿ ਘਟਿਓ ਅਭਿਮਾਨਾਨਾ। ”? 
- ਗਉ ਕਬ, ੭੪, ੨:੨ (339) 


“ਸਭਨੀ ਘਟੀ ਸਹੁ ਵਸੈ ਸਹ ਬਿਨੁ ਘਟੁ ਨ ਕੋਇ। ” 
- ਸਲੋ ੧, ੧੯੧ (1412) 


“ਜਨ ਨਾਨਕ ਹਰਿ ਪ੍ਰਭਿ ਪੂਰੇ ਕੀਏ ਖਿਨੁ ਮਾਸਾ ਤੋਲ ਨ ਘਟੀਐ” 
- ਗਉਂ ੪, ੫੭, ੫:੨ (170) 


(1) ਘੜਾ ਵੇਖੋ “ਘਟ? (4) 
“ਘਟੁ ਬਿਨਸੈ ਦੁਖੁ ਅਗਲੋ ਜਮੁ ਪਕੜੈ ਪਛੁਤਾਇ। ” (ਸਰੀਰ ਰੂਪੀ) 
- ਸਿਰੀ ੧, ਅਸ ੧੦, ੫:੩ (59) 
“ਕਹੁ ਕਬੀਰ ਛੂਛਾ ਘਟੁ ਬੋਲੈ। ” (ਖਾਲੀ ਘੜਾ) 
- ਗੋਂਡ ਕਬ, ੧, ੪:੧ (870) 
(2) ਰਾਹ, ਰਸਤਾ, ਵੇਖੋ “ਘਟ? (5) 
“ਸੋ ਘਟੁ ਛਾਡਿ ਅਵਘਟ ਕਤ ਧਾਵਾ। ” (ਸੌਖਾ ਰਾਹ) 





1510 


- ਗਉ ਕਬ, ਬਾਅ ੧੦:੪ (340) 
(3) ਕਮ ਹੋ, ਘਟ ਵੇਖੋ “ਘਟਿ” (2) 
“ਘਟੁ ਦੁਖ ਨੀਦੜੀਏ ਪਰਸਉ ਸਦਾ ਪਗਾ। ” 
- ਬਿਹਾ ੫, ਛੰਤ ੪, ੧੨ (544) 
(4) ਸਰੀਰ, ਵੇਖੋ “ਘਟ? (2) 
“ਜੇ ਘਟੁ ਜਾਇ ਤਾ ਭਾਉ ਨ ਜਾਸੀ ਹਰਿ ਕੇ ਚਰਨ ਨਿਵਾਸਾ। ” 
- ਸੂਹੀ ਕਬ, ੪, ੨੨ (793) 
(5) ਦਿਲ, ਹਿਰਦਾ ਵੇਖੋ “ਘਟ” (1) 
“ਜਿਹਵਾ ਡੰਡੀ ਇਹੁ ਘਟੁ ਛਾਬਾ ਤੋਲਉ ਨਾਮੁ ਅਜਾਚੀ। ” 
- ਮਾਰੂ ੧, ੧੧, ੩:੧ (992) 
(6) ਜੀਵ ਆਤਮਾ 
“ਗੜ ਲੀਤਾ ਘਟੁ ਲੁਟਿਆ ਦੀਵੜੇ ਗਇਆ ਬੁਝਾਇ। ” 
- ਸਲੋ ਫਰ, ੪੮੨ (1380) 


- ਰਾਮ ੫, ੫੧, ੩:੩ (899) 


- ਸਿਰੀ ੧, ੩੦, ੩੪ (25) 


- ਗਉਂ ੫, ਬਾਅ ੭:੪ (251) 


“ਮਿਲਿ ਸੰਤਸੰਗਤਿ ਆਰਾਧਿਆ ਹਰਿ ਘਟਿ ਘਟੇ ਡੀਠਾ ਰਾਮ ਰਾਜੇ। ” 
- ਆਸਾ ੫. ਛੰਤ ੩, ੧:੨ (454) 


<< ੯ 


ਘੱਟ ਹੋਏ 
“ਅਉਧ ਘਟੈ ਦਿਨਸੁ ਰੈਣਾਰੇ । ? 
- ਗਉ ੫. ਸੋਹ ੫, ੧":੧ (13) 
“ਨਾਨਕ ਪੁਰਾ ਜੇ ਕਰੇ ਘਟੈ ਨਾਹੀ ਤੋਲੂ। ” (ਘਟ ਨਹੀ ਹੁੰਦਾ) 
੍‌੍ - ਮਾਝ ੧, ਵਾਰ ੧੭ਸ, ੨, ੨:੫ (146) 


“ਖਾਂਦਿਆਂ ਖਾਂਦਿਆਂ ਮੁਹੁ ਘਠਾ ਧਪੈਨੰਦਿਆ ਸਭੁ ਅੰਗੂ। ? 
- ਗੂਜ ੫, ਵਾਰ ੧੮ਸ, ੫ ੨:੧ (523) 


ਸ਼ਰਾਰਤੀ, ਕੁਪਤੇ 
“ਗੁਰ ਸੇਵਿਐ ਹਰਿ ਮਹਲੁ ਪਾਇਆ ਮੇਰੀ ਜਿੰਦੁੜੀਏ ਝਖ ਮਾਰਨੁ ਸਭਿ ਨਿੰਦਕ 
ਘੰਡਾ ਰਾਮ। ” 

- ਬਿਹਾ ੪, ਛੰਤ ੫. ੪:੩ (541) 





1511 


(1) ਬਹੁਤ, ਹੋਰ ਵੇਖੋ “ਘਣਾ? 
“ਤੁ ਠਾਕੁਰੋ ਬੈਰਾਗਰੋ ਮੈ ਜੇਹੀ ਘਣ ਚੇਰੀ ਰਾਮ। ? 
- ਸੂਹੀ ੫, ਛੰਤ ੪, ੧2੧ (779) 
(2) ਬਦਲ 
“ਘਣ ਉਨਵਿ ਵੁਠੇ ਜਲ ਥਲ ਪੂਰਿਆ ਮਕਰੰਦ ਜੀਉ। ” 
- ਰਾਮ ੫, ਰੁਤੀ ੪:੨ (928) 


“ਚੋਆ ਚੰਦਨੁ ਬਹੁ ਘਣਾ ਪਾਨਾ ਨਾਲਿ ਕਪੂਰੁ। ” 


- ਸਿਰੀ ੧, ੧੩, ੪:੨ (19) 
“ਮਨਿ ਬਿਲਾਸੁ ਬਹੁ ਰੰਗੁ ਘਣਾ ਦ੍ਰਿਸਟਿ ਭੂਲਿ ਖੁਸੀਆ। ” (ਡੂੰਘਾ ਅਨੰਦ) 
- ਸਿਰੀ ੫, ੭੨, ੧:੧ (42) 
ਹੋਰ ਰੂਪ: 
ਘਣੀ - 
“ਸਾਚਿ ਸਹਜਿ ਸੋਭਾ ਘਣੀ ਹਰਿ ਗੁਣ ਨਾਮ ਅਧਾਰਿ। ? (ਬਹੁਤ) 
- ਸਿਰੀ ੧, ਅਸ ੧੨, ੩੨ (61) 
“ਭੂਮਿ ਦਾਨੁ ਗਊਆ ਘਣੀ ਭੀ ਅੰਤਰਿ ਗਰਬੁ ਗੁਮਾਨੁ । ” (ਬਹੁਤੀਆਂ) 
- ਸਿਰੀ ੧, ਅਸ ੧੪, ੪੨ (62) 
“ਜਿਨ ਹਰਿ ਜਪਿਆ ਤਿਨ ਪੀਛੈ ਛੂਟੀ ਘਣੀ। ” (ਬਹੁਤ ਸਾਰੀ ਸ੍ਰਿਸ਼ਟੀ) 
- ਗਉਂ ੪, ੪੩, ੧:੨ (165) 
“ਪਤ ਪਰਾਪਤਿ ਛਾਵ ਘਣੀ ਚੂਕਾ ਮਨ ਅਭਿਮਾਨ। ” (ਸੰਘਣੀ) 
- ਬਸੰ ੧, ੧, ੨:੨ (1168) 
ਘਣੇ - 
“ਜੇਤਾ ਊਡਹਿ ਦੁਖ ਘਣੇ ਨਿਤ ਦਾਝਹਿ ਤੈ ਬਿਲਲਾਹ। ” (ਬਹੁਤੇ) 
- ਸਿਰੀ ੩, ਅਸ ੨੦, ੨੨ (66) 


ਘਣਾ, ਬਹੁਤਾ 
“ਗੁਰਮੁਖਿ ਮਿਲੁ ਸੋਹਾਗਣੀ ਰੰਗੁ ਹੋਇ ਘਣੇਰਾ ਰਾਮ । ? 

- ਬਿਲਾ ੪, ਛੰਤ ੧, ੩:੨ (844) 
ਹੋਰ ਰੂਪ: 
ਘਣੇਰਿਆ - 
“ਇਕਨਾ ਮਰਣੁ ਨ ਚਿਤਿ ਆਸ ਘਣੇਰਿਆ। ” (ਬਹੁਤ ਸਾਰੀਆਂ) 

- ਮਾਝ ੧, ਵਾਰ ੧੧:੧ (143) 

ਘਣੇਰੀ - 
“ਸਫਲਿਓ ਬਿਰਖੁ ਹਰੀਆਵਲਾ ਛਾਵ ਘਣੇਰੀ ਹੋਇ। ” (ਸੰਘਣੀ, ਬਹੁਤ) 

- ਸਿਰੀ ੧, ਅਸ ੧੦, ੨੨ (59) 
“ਹਉਮੈ ਕਰਿ ਕਰਿ ਜਾਇ ਘਣੇਰੀ ਕਰਿ ਅਵਗਣ ਪਛੋਤਾਵਣਿਆ। ” (ਬਹੁਤੀ) 

- ਮਾਝ ੧, ਅਸ ੧, ੨:੩ (109) 
ਘਣੇਰੀਆ - 
“ਧਨ ਨਾਹ ਬਾਝਹੁ ਰਹਿ ਨ ਸਾਕੈ ਬਿਖਮ ਰੈਣਿ ਘਣੇਰੀਆ। ”” (ਬਹੁਤ) 





1512 


- ਗਉ ੧. ਛੰਤ ੨, ੧:੩ (243) 
ਘਣੇਰੇ - 
“ਮਿਤ ਘਣੇਰੇ ਕਰਿ ਥਕੀ ਮੇਰਾ ਦੁਖੁ ਕਾਟੈ ਕੋਇ। ” (ਬਹੁਤ ਸਾਰੇ) 
- ਸਿਰੀ ੩, ੫੯, ੪:੧ (37) 


“ਮਾਰੈ ਏਕਹਿ ਤਜਿ ਜਾਇ ਘੜੈ। ” 
- ਗਉ ਕਬ, ਬਾਅ ੨੧੪ (341) 


“ਭਰਮੇ ਭੂਲਾ ਦੁਖੁ ਘਣੋ ਜਮੁ ਮਾਰਿ ਕਰੈ ਖੁਲਹਾਨੁ । ” 


- ਸਿਰੀ ੧, ੧੯, ੩੨ (21) 
ਹੋਰ ਰੂਪ: 
ਘਣੋ - 
“ਮੇਰਾ ਪ੍ਰਭੁ ਰਾਗਿ ਘਣੇ ਅਤਿ ਰੂੜੌ । ” 
= ਪੂਰਭਾ ੧, ੧੫, ੧੧ (1331) 


(1)ਪਾਕੇ 
“ਘਤਿ ਗਲਾਵਾਂ ਚਾਲਿਆ ਤਿਨਿ ਦੂਤਿ ਅਮਲ ਤੇ । ”” 
- ਗਉ ੩, ਵਾਰ ੩੨:੩ (317) 
(2) ਪਕੜਕੇ, ਫੜਕੇ 
“ਮੁਹਲਤਿ ਪੁਨੀ ਪਾਈ ਭਰੀ ਜਾਨੀਅੜਾ ਘਤਿ ਚਲਾਇਆ। ” 
- ਵਡ ੧, ਅਲਾ ੧, ੧:੨ (579) 
(3) ਸੁਟ ਕੇ 
“ਬੰਨ ਉਠਾਈ ਪੋਟਲੀ ਕਿਥੈ ਵੰਵਾ ਘਤਿ। ” 
- ਸਲੋ ਫਰ, ੨੨ (1378) 
(1) ਦਿਤਾ 
“ਜੋ ਹਰਿ ਨਾਮੁ ਧਿਆਵਹਿ ਤਿਨ ਡਰੁ ਸਟਿ ਘਤਿਆ। ?” 
- ਸੋਰ ੪, ਵਾਰ ੯:੪ (646) 


“ਜਿਸੁ ਅੰਤਰੁ ਹਿਰਦਾ ਸੁਧੁ ਹੈ ਮੇਰੀ ਜਿੰਦੁੜੀਏ ਤਿਨਿ ਜਨਿ ਸਭਿ ਡਰ ਸੁਟਿ ਘਤੇ 
ਰਾਮ। ?” 

- ਬਿਹਾ ੪, ਛੰਤ ੫, ੩:੨ (540) 
(2) ਪਾਇਆ 
“ਜਿਨਿ ਬਾਸਕੁ ਨੇੜੈ ਘਤਿਆ ਕਰਿ ਨੇਹੀ ਤਾਣੁ । ” 

- ਰਾਮ ਬਸ, ੬:੩ (968) 

ਹੋਰ ਰੂਪ: 
ਘਤੁ - 





1513 


“ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ । ” (ਪਾ) 
- ਆਸਾ ੧, ਵਾਰ ੧੫ਸ, ੧, ੧੨ (471) 
ਘਤੇ - 
“ਗੁਰੁ ਪੂਰਾ ਨਾਨਕਿ ਸੇਵਿਆ ਮੇਰੀ ਜਿੰਦੁੜੀਏ ਜਿਨਿ ਪੈਰੀ ਆਣਿ ਸਭਿ ਘਤੇ 
ਰਾਮ। ” (ਪਾਏ) 
- ਬਿਹਾ ੪, ਛੰਤ ੫. ੩੪ (541) 


ਘਤੈ - 
“ਵਟਿ ਧਾਗੇ ਅਵਰਾ ਘਤੈ। ” (ਪਾਉਂਦਾ ਹੈ) 
- ਆਸਾ ੧, ਵਾਰ ੧ਪ੫ਸ, ੧, ੪:੬ (471) 


“ਸਰਬਸੋ ਸੁਖ ਆਨੰਦ ਘਨ ਪਿਆਰੇ ਹਰਿ ਰਤਨੁ ਮਨ ਅੰਤਰਿ ਸੀਵਤੇ । ”” 
੍‌੍ - ਸਿਰੀ ੫, ਛੰਤ ੩, ੩:੫ (81) 
“ਜਹ ਆਵਟੇ ਬਹੁਤ ਘਨ ਸਾਥ। ” 
- ਆਸਾ ੫, ੯੧, ੩੧ (393) 
(“ਮਹਾਨਕੋਸ਼” ਇਸ ਦੇ ਅਰਥ “ਮੁਦਗਰ, ਲੋਹੇ ਦੇ ਮੂਸਲ” ਕਰਦਾ ਹੈ) 
(2) ਸੰਘਣਾ, ਘਣਾ 
“ਆਸ ਪਾਸ ਘਨ ਤੁਰਸੀ ਕਾ ਬਿਰਵਾ ਮਾਝ ਬਨਾ ਰਸਿ ਗਾਊਂ ਰੇ। ” 
- ਗਉਂ ਕਬ, ੬੬, ੧:੧ (338) 
(3) ਬਦਲ, ਮੇਘ 
“ਚਾੜ੍ਹਿਕ ਚਿਤ ਪਿਆਸ ਚਾੜ੍ਿਕ ਚਿਤ ਪਿਆਸ ਹੇ ਘਨ ਬੂੰਦ ਬਚਿੜਿ ਮਨਿ ਆਸ ਹੇ 
ਅਲ ਪੀਵਤ ਬਿਨਸਤ ਤਾਪ। ”” 
- ਆਸਾ ੫. ਛੰਤ ੧੪, ੩੨ (462) 
(4) ਕਾਂਸੀ ਆਦਿ ਧਾਤੁ ਦਾ ਵਾਜਾ 
“ਗੀਤ ਰਾਗ ਘਨ ਤਾਲ ਸਿ ਕੁਰੇ। ? 
੍‌੍ - ਬਿਲਾ ੧, ਅਸ ੨, ੩੧ (832) 
(5) ਸਾਰੇ, ਸਭ (ਮਹਾਨਕੋਸ਼) 
“ਡੂਬੇ ਨਾਮ ਬਿਨੁ ਘਨ ਸਾਥ। ” 
- ਮਾਰੂ ੫, ੩੦, ੧":੧ (1007) 


“ਘਨਹਰ ਘੋਰ ਦਸੌ ਦਿਸਿ ਬਰਸੈ ਬਿਨੁ ਜਲ ਪਿਆਸ ਨ ਜਾਈ। ”? 
- ਮਲਾ ੧, ਅਸ ੧, ੩੨ (1273) 


ਹੋਰ ਰੂਪ: 


ਘਨਹਰੁ - 
“ਬਿਨੁ ਸਾਵਣ ਘਨਹਰੁ ਗਾਜੈ । ” 

- ਸੋਰ ਨਾਮ, ੩, ੧:੨ (657) 
“ਕਬੀਰ ਅੰਬਰ ਘਨਹਰੁ ਛਾਇਆ ਬਰਖਿ ਭਰੇ ਸਰ ਤਾਲ। ” (ਗੁਰੂ ਦਾ ਉਪਦੇਸ਼) 

- ਸਲੋ ਕਬ, ੧੨੪੦੧ (1371) 


ਘਨਹਾਰੇ ---- ਬਦਲ 





1514 


“ਮੇਰ ਸੁਮੇਰ ਮੋਰੁ ਬਹੁ ਨਾਚੈ ਜਬ ਉਨਵੈ ਘਨ ਘਨਹਾਰੇ । ? 
- ਨਟ ੪, ਅਸ ੬, ੪੨ (983) 


੫ 


ਘਨਘੋਰ ---- ਬਦਲ ਦੀ ਆਵਾਜ਼/ਗਰਜ 
“ਸੁਣਿ ਘਨ ਘੋਰ ਸੀਤਲੁ ਮਨੁ ਮੋਰਾ ਲਾਲ ਰਤੀ ਗੁਣ ਗਾਵੈ। ? 
- ਮਲਾ ੧, ੨, ੧੧੨ (1254) 


(1) ਕਠਿਨ, ਡਾਢਾ 
“ਆਗੈ ਜਮ ਦਲੂ ਬਿਖਮੁ ਘਨਾ। ”? 
- ਗਉ ੧, ੧੪, ੧":੨ (155) 
(2) ਬਹੁਤਾ 
“ਕਾਹੇ ਬੋਲਹਿ ਜੋਗੀ ਕਪਟੁ ਘਨਾ। ? 
- ਗਉ ੧, ੧੫, ੩":੨ (156) 
(3) ਹੇ ਮੇਘ, ਹੇ ਬਲ 
“ਬਰਸਨਾ ਤ ਬਰਸੁ ਘਨਾ ਬਹੁੜਿ ਬਰਸਹਿ ਕਾਹਿ। ”” 
- ਗੂਜ ੩, ਵਾਰ ੨੧ਸ, ੩, ੧:੩ (517) 
“'ਬਰਸੁ ਘਨਾ ਮੇਰਾ ਮਨੁ ਭੀਨਾ। ” 
- ਮਲਾ ੧, ੨, ੧":੧ (1254) 
ਘਨਿਹਰ ---- ਬਦਲ 
“ਚਾੜਿਕ ਮੋਰ ਬੋਲਤ ਦਿਨੁ ਰਾਤੀ ਸੁਨਿ ਘਨਿਹਰ ਕੀ ਘੋਰ। ? 
- ਮਲਾ ੪, ੮, ੨੧ (1265) 
“ਘਨਿਹਰ ਬਰਸਿ ਸਗਲ ਜਗੁ ਛਾਇਆ। (ਭਾਵ ਗੁਰ ਉਪਦੇਸ਼) 
- ਮਲਾ ੫, ੧੧, ੧":੧ (1268) 
ਹੋਰ ਰੂਪ: 
ਘਨਿਹਰੁ - 
“ਉਨਵੈ ਘਨੁ ਘਨ ਘਨਿਹਰੁ ਗਰਜੈ ਮਨਿ ਬਿਗਸੈ ਮੋਰ ਮੁਰਲੈ । ? 
- ਨਟ ੪, ੨, ੩੨ (975) 


ਬਹੁਤ 
“ਬਿਖੁ ਬਿਖਿਆ ਪਸਰੀ ਅਤਿ ਘਨੀ। ”” 


- ਗਉ ੫, ੧੪੦”, ੨:੧ (210) 
“ਕਰਉ ਬੇਨਤੀ ਅਤਿ ਘਨੀ ਇਹੁ ਜੀਉ ਹੋਮਾਗਉ। ” (ਬਹੁਤ ਜਿਆਦਾ) 


੯ 


ਬੱਦਲ 
“ਉਨਵੈ ਘਨੁ ਘਨ ਘਨਿ ਹਰੁ ਗਰਜੈ ਮਨਿ ਬਿਗਸੈ ਮੋਰ ਮੁਰਲੇ। ? 
- ਨਟ ੪, ੨, ੩:੨ (975) 
“ਘਨੁ ਗਰਜਤ ਗੋਬਿੰਦ ਰੂਪ। ” (ਭਾਵ ਗੁਰ ਉਪਦੇਸ਼) 
- ਮਲਾ ੫, ੨੯, ੧%":੧ (1273) 


“ਨਾਵਨ ਕਉ ਤੀਰਥ ਘਨੇ ਮਨ ਬਉਰਾ ਰੇ ਪੂਜਨ ਕਉ ਬਹੁ ਦੇਵ। ” 





1515 


- ਗਉ ਕਬ, ੫੭, ੪:੧ (336) 
ਬਹੁਤਾ 
“ਮਾਤ ਪਿਤਾ ਸੁਤ ਨੇਹੁ ਘਨੇਰਾ ਮਾਇਆ ਮੋਹੁ ਸਬਾਈ। ”? 

- ਸਿਰੀ ੧, ਪਹ ੨, ੧:੩ (75) 
ਹੋਰ ਰੂਪ: 
ਘਨੇਰੀ - 
“ਦਰਸਨ ਕੀ ਮਨਿ ਆਸ ਘਨੇਰੀ ਕੋਈ ਐਸਾ ਸੰਤੁ ਮੋ ਕਉ ਪਿਰਹਿ ਮਿਲਾਵੈ । ? 

- ਆਸਾ ੫, ੧੫, ੧੧੨ (375) 
(1) ਬਹੁਤ, ਵੇਖੋ “ਘਨੇਰਾ ? 
ਹੋਰ ਰੂਪ: 
ਘਨੇਰੀਆ - 
“ਕੋਈ ਗਲਾ ਕਰੇ ਘਨੇਰੀਆ ਜਿ ਘਰਿ ਵਥੁ ਹੋਵੈ ਸਾਈ ਖਾਇ। ”” 

- ਗਉਂ ੪, ਵਾਰ ੭ਸ, ੪, ੨:੨ (303) 

ਘਨੇਰੇ - 
“ਤੁਮਰੀ ਕ੍ਰਿਪਾ ਤੇ ਸੂਖ ਘਨੇਰੇ ” 

- ਗਉ ੫, ੧੩੫, ੨੨ (193) 


ਘਨੇਰੈ - 
“ਨਾਮੁ ਅਧਾਰੁ ਦੀਜੈ ਨਾਨਕ ਕਉ ਆਨਦ ਸੂਖ ਘਨੇਰੈ । ”” 


- ਦੇਵ ੫, ੧੨, ੨੨ (530) 
ਘਨੇਰੋ` - 
“ਸਰਬੇ ਜੋਇ ਅਗਛਮੀ ਦੁਖੁ ਘਨੇਰੋ ਆਥਿ। ? 
੍‌੍ - ਮਾਰੂ ੩, ਵਾਰ ੧੩ਸ, ੧, ੧੧ (1090) 
(2) ਬਹੁਤ ਲੁਕਾਈ 
“ਗੁਰਸਿਖਾ ਕੀ ਭੁਖ ਸਭ ਗਈ ਤਿਨ ਪਿਛੇ ਹੋਰ ਖਾਇ ਘਨੇਰੀ। ” (ਬਹੁਤ ਲੁਕਾਈ) 
- ਆਸਾ ੪, ਛੰਤ ੧੯, ੩:੩ (451) 
(3) ਚੰਗਾ 
“ਉਨਿ ਭੀ ਭਿਸਤਿ ਘਨੇਰੀ ਪਾਈ। ”” 
- ਭੈਰ ਕਬ, ੧੫, ੨੪ (1161) 
(4) ਵਡੀ 
“ਦੁਸਟ ਸਭਾ ਮਿਲਿ ਮੰਤਰ ਉਪਾਇਆ ਕਰਸਹ ਅਉਧ ਘਨੇਰੀ । ” 
- ਭੈਰ ਨਾਮ, ੯, ੩:੧ (1165) 


- ਬਸੰ ਕਬ, ੩, ੩:੨(1194) 


- ਮਲਾ ੫, ੨੪, ੧”:੧ (1272) 





1516 


“ਜੋਰ ਜੁਲਮ ਫੂਲਹਿ ਘਨੋ ਕਾਚੀ ਦੇਹ ਬਿਕਾਰ। ” 
- ਗਉਂ ੫. ਬਾਅ ੨੪ਸ:੧ (255) 


“ਬੁ ਦਬੁ ਜਬ ਜਾਰੀਐ ਬਿਛੁਰਤ ਪ੍ਰੇਮ ਬਿਹਾਲ। ”” 
- ਗਉਂ ੫, ੭:੧ (1364) 
(2) ਘਰ ਦਾ ਮਾਲ 
“ਇਹੁ ਦੀਵੀ ਅੰਧ ਘੋਰੁ ਅਬੁ ਮੁਹਾਈਐ। ”” 
- ਸੂਹੀ ੧, ਅਸ ੪, ੫:੧ (752) 


“ਛਿਅ ਘਰ ਛਿਅ ਗੁਰ ਛਿਅ ਉਪਦੇਸ। ”” 
- ਆਸਾ ੧, ਸੋਹ ੨, ੧:੧ (12) 
(2) ਗੁਹਿ, ਨਿਵਾਸ ਸਥਾਨ 
“ਘਰ ਮੰਦਰ ਖੁਸੀ ਨਾਮ ਕੀ ਨਦਰਿ ਤੇਰੀ ਪਰਵਾਰੁ । ? 
- ਸਿਰੀ ੧, ੭, ੪੧ (16) 


“ਖੇਰੂ ਖੇਹ ਰਲਾਈਐ ਛੋਡਿ ਚਲੈ ਘਰ ਬਾਰੁ। ” 


- ਸਿਰੀ ੧, ਅਸ ੧੬, ੫:੩ (63) 
“ਨਾਨਕ ਹੁਕਮੁ ਨ ਮੰਨਈ ਤਾ ਘਰ ਹੀ ਅੰਦਰਿ ਦੂਰਿ। ” (ਭਾਵ ਨੇੜੇ ਹੁੰਦਿਆਂ ਵੀ) 
- ਗੂਜ ੩, ਵਾਰ ੬ਸ, ੩, ੧:੨ (510) 
(3) ਮਨ, ਦਿਲ, ਅੰਤਹਕਰਣ, ਹਿਰਦੇ 
“ਬਿਨੁ ਗੁਰ ਮੈਲੂ ਨ ਉਤਰੈ ਬਿਨੁ ਹਰਿ ਕਿਉ ਘਰ ਵਾਸੁ । ” 
- ਸਿਰੀ ੧, ੧੨, ੪:੧ (18) 
“ਪ੍ਰਭੁ ਅਬਿਨਾਸੀ ਘਰ ਮਹਿ ਪਾਇਆ। ”! (ਆਪਣੇ ਅੰਦਰੋ ਹੀ) 
- ਮਾਝ ੫, ੮, ੪੨ (97) 
“ਘਰ ਭੀਤਰਿ ਘਰੁ ਗੁਰੂ ਦਿਖਾਇਆ ਸਹਜਿ ਰਤੇ ਮਨ ਭਾਈ। ”” 
- ਸੋਰ ੧, ਅਸ ੧, ੧:੩ (634) 
(4) ਗ੍ਰਹਿਸਤ 
“ਹਰਿ ਸੇਤੀ ਮਨੁ ਰਵਿ ਰਹਿਆ ਘਰ ਹੀ ਮਾਹਿ ਉਦਾਸੁ। ” 
- ਸਿਰੀ ੩, ੩੪, ੪:੨ (26) 
“ਘਰ ਹੀ ਵਿਚਿ ਮਹਲੁ ਪਾਇਆ ਗੁਰ ਸਬਦੀ ਵੀਚਾਰਿ। ” (ਗ੍ਰਹਿਸਤ ਵਿਚ ਹੀ 
ਨਿਜਸਥਾਨ/ਨਿਰਵਾਨ ਪਦ) ਪਾ ਲਿਆ 
- ਸਿਰੀ ੩, ੪੨, ੨੩ (30) 
(5) ਘਰ ਦੇ ਭਾਵ ਅਸਲੀ 
“ਜੋ ਗੁਰ ਕੀ ਜਨੁ ਸੇਵਾ ਕਰੇ ਸੋ ਘਰ ਕੈ ਕੰਮਿ ਹਰਿ ਲਾਇਆ। ” 
- ਗਉਂ ੪, ੪੮, ੧:੩ (166) 
(6) ਮਨੁੱਖਾ ਜਨਮ, ਇਸ ਸਰੀਰ 
“ਜੀਤ ਹਾਰ ਕੀ ਸੋਝੀ ਕਰੀ। ਤਉ ਇਸੁ ਘਰ ਕੀ ਕੀਮਤਿ ਪਰੀ। ? 
- ਗਉਂ ੫, ਅਸ ੧, ੭:੪ (236) 
“ਐਸੇ ਘਰ ਹਮ ਬਹੁਤੁ ਬਸਾਏ । ” (ਐਸੀਆਂ ਕਈ ਜੂਨਾਂ ਭੋਗੀਆਂ) 





1517 


- ਗਉ ਕਬ, ੧੩, ੧":੧ (326) 

“ਸੁਖ ਘਟਾਊ ਡੂਇ ਇਸੁ ਪੰਧਾਣੂ ਘਰ ਘਣੇ । ” (ਜੂਨਾਂ, ਜਨਮ) 
- ਮਾਰੂ ੫, ਵਾਰ ੧੩ਸ, ੫, ੩:੨ (1098) 

(7) ਗੋਲਕਾਂ 
“ਨਉ ਘਰ ਦੇਖਿ ਜੁ ਕਾਮਨਿ ਭੂਲੀ ਬਸਤੁ ਅਨੂਪ ਨ ਪਾਈ। ” (ਨੱਕ ਕੰਨ ਆਦਿ 
ਇੰਢੇ) 
(8) ਸ੍ਰੈ ਸਰੂਪ 
“ਉਲਟ ਭਈ ਘਰੁ ਘਰ ਮਹਿ ਆਣਿਆ। ” (“ਘਰੁ ` ਮਨ ਨੂੰ) 

- ਆਸਾ ੧, ੧੨, ੪੧੨ (352) 


- ਗਉਂ ਕਬ, ੭੩, ੩:੧ (339) 


“ਬਾਹਰਿ ਜਾਦਾ ਘਰ ਮਹਿ ਆਣਿਆ। ” 
- ਬਸੰ ੩, ੧੧, ੨:੪ (1175) 
(9) ਵਾਹਿਗੁਰੂ ਦੀ ਹਜੂਰੀ (ਭਾਵ) ਅਸਲ ਨਿਵਾਸ ਸਥਾਨ 
“ਜਿਹ ਘਰ ਮਹਿ ਤੁਧੁ ਰਹਨਾ ਬਸਨਾ ਸੋ ਘਰੁ ਚੀਤਿ ਨ ਆਇਓ। ”? 
- ਮਾਰੂ ੫, ਅਸ ੧, ੩੪੧ (1017) 
“ਇਹੁ ਮਨੁ ਸਬਦਿ ਨ ਭੇਦਿਓ ਕਿਉ ਹੋਵੈ ਘਰ ਵਾਸੁ । ” 


(10) ਇਸੜੀ, ਪੁਤ, ਧੀ 
“ਬਾਹਰ ਕਾ ਮਾਸੁ ਮੰਦਾ ਸੁਆਮੀ ਘਰ ਕਾ ਮਾਸੁ ਚੰਗੇਰਾ। ? 
- ਮਲਾ ੧, ਵਾਰ ੨੫ਸ, ੧, ੨੧੨ (1290) 


- ਸਲੋ ੩, ੩੧:੩ (1416) 


ਘਰਹਾਈ _--- ਘਰ ਵਾਲਾ ਭਾਵ ਮਨ (ਸ਼ਬਦਾਰਥ), ਘਰ ਬਰਬਾਦ ਕਰਨ ਵਾਲਾ (ਮਹਾਨਕੋਸ਼) ਘਰ 
ਵਿਚ ਹੀ (ਦਰਪਣ/ਨਿਰਣੈ) 
“ਜੌ ਕਰਿ ਪਾਚਨੁ ਬੇਗਿ ਨ ਪਾਵੈ ਝਗਰੁ ਕਰੈ ਘਰਹਾਈ । ”” 
- ਗਉਂ ਕਬ, ੫੪, ੨੨ (335) 


- ਸ਼ੂਹੀ ੫, ੫, ੪੧੨ (737) 


- ਮਾਰੂ ੫, ਸੋਲਾ ੧, ੧੨੪੨ (1072) 


“ਸਤਿਗੁਰ ਕਰ ਦੀਨੇ ਅਸਥਰਿ ਘਰ ਬਾਰ। ? (ਟੱਬਰ ਟੋਰ) 
- ਬਿਲਾ ੫, ੨੭, ੧":੧ (807) 


- ਬਿਲਾ ੫, ੩੧, ੧:੧ (808) 





1518 


ਘਰਬਾਰਾ - 
“ਸਾਚੀ ਸੰਗਤਿ ਥਾਨੁ ਸਚੁ ਸਚੇ ਘਰਬਾਰਾ। ”? 
- ਮਾਰੂ ੧, ਅਸ ੧, ੬:੧ (1009) 
ਘਰਬਾਰ ਵਾਲਾ, ਗੁਹਿਸਤੀ 
“ਇਕਿ ਉਦਾਸੀ ਇਕਿ ਘਰਬਾਰੀ। ” 
- ਮਾਰੂ ੫, ਸੋਲਾ ੬, ੩:੨ (1077) 
ਗ੍ਰਹਿਸਤ 
“ਜਤੀ ਸਦਾਵਹਿ ਜੁਗਤਿ ਨ ਜਾਣਹਿ ਛਡਿ ਬਹਹਿ ਘਰਬਾਰੁ । ” 
- ਆਸਾ ੧, ਵਾਰ ੧੧ਸ, ੧, ੧:੮ (469) 
ਘਰ, ਨਿਵਾਸ ਸਥਾਨ 
“ਗਲਿ ਸੰਗਲੁ ਸਿਰਿ ਮਾਰੇ ਊਭੌ ਨ ਦੀਸੈ ਘਰਬਾਰੋ। ” 
- ਵਡ ੧, ਅਲਾ ੪, ੩:੪ (581) 
ਘਰੜ ਕੇ, ਘਸਾ ਕੇ 
“ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁਡਾਇ। ”” 
- ਸਲੋ ਕਬ, ੨੫੨ (1365) 


ਘਰ ਦਾ ਵਾਸਾ, ਅੰਤਹਕਰਣ ਵਿਚ ਵਾਸਾ। 
“ਤੈ ਸਹ ਨਾਲਿ ਘਰੂਅਣਾ ਕਿਉ ਥੀਵੈ ਘਰਵਾਸੁ । ” 


ਮਨ ਵਿਚੋ, ਦਿਲ ਵਿਚੋ 
“ਭਲੀ ਸਰੀ ਜਿ ਉਬਰੀ ਹਉਮੈ ਮੁਈ ਘਰਾਹੁ । ” 
- ਸਿਰੀ ੧, ੧੧, ੧:੧ (18) 


(1) ਗ੍ਰਹਿ ਵਿਖੇ, ਨਿਵਾਸ ਸਥਾਨ ਤੇ 
“ਦੁਖੁ ਪਰਹਰਿ ਸੁਖੁ ਘਰਿ ਲੈ ਜਾਇ। ”? 
- ਜਪੁ ੧, ੫:੬ (2) 
“ਪ੍ਥਮੇ ਬ੍ਹਮਾ ਕਾਲੈ ਘਰਿ ਆਇਆ। ” (ਭਾਵ ਮੌਤ ਦੇ ਸਹਿਮ, ਮੌਤ ਦੀ ਪਕੜ) 
- ਗਉ ੧, ਅਸ ੧੪, ੧:੧ (227) 
“ਬਾਹਰਿ ਬੈਲੁ ਗੋਨਿ ਘਰਿ ਆਈ। ”! (ਘਰ ਭਾਵ ਅੰਦਰ ਆ ਪਹੁੰਚੀ ਹੈ) 
- ਆਸਾ ਕਬ, ੨੨, ੪੧੨ (481) 
(2) (ਮਨ ਦੀ) ਹਾਲਤ 
“ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ । ”” 
- ਗਉ ੧, ਸੋਹ ੧, ੧:੧ (12) 
“ਮੁਇਆ ਜਿਤੁ ਘਰਿ ਜਾਈਐ ਤਿਤੁ ਜੀਵਦਿਆ ਮਰੁ ਮਾਰਿ। ? (ਹਾਲਾਤ) 
- ਸਿਰੀ ੧, ੧੮, ੨:੧ (21) 
“ਜਿਤੁ ਜਿਤੁ ਘਰਿ ਰਾਖੈ ਤੈਸਾ ਤਿਨ ਨਾਉ। ? (ਹਾਲਤ, ਥਾਂ) 
- ਗਉ ੫. ਸੁਖ ੯, ੮:੨ (275) 
“ਪਿੰਡਿ ਮੂਐ ਜੀਉ ਕਿਹ ਘਰਿ ਜਾਤਾ। ” (ਕਿਸ ਹਾਲਤ ਵਿਚ) 
- ਗਉ ਕਬ, ੧੮, ੧:੧ (327) 





1519 


(3) ਆਤਮ ਸਰੂਪ 
“ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ। ? 

- ਗਉ ੫. ਸੋਹ ੫, ੩:੨ (13) 
(4) ਹਿਰਦੇ/ਮਨ ਵਿਚ 
“ਕਰਿ ਕਿਰਪਾ ਘਰਿ ਆਇਆ ਆਪੇ ਮਿਲਿਆ ਆਇ। ” 

- ਸਿਰੀ ੩, ੪੯, ੨੧ (32) 
(5) ਅਸਲੀ ਘਰ, ਪ੍ਰਭੂ ਦੀ ਹਜ਼ੂਰੀ 
“ਨਿਜ ਘਰਿ ਵਸਹਿ ਅੰਮ੍ਰਿਤੁ ਪੀਵਹਿ ਤਾ ਸੁਖ ਲਹਹਿ ਮਹਲੁ । ” 

- ਸਿਰੀ ੩, ੫੯, ੧":੨ (37) 
“ਦੂਖੁ ਨ ਦੇਈ ਕਿਸੈ ਜੀਅ ਪਤਿ ਸਿਉ ਘਰਿ ਜਾਵਉ। ” 

- ਗਉ ੫, ਵਾਰ ੧੭:੪ (322) 
(6) ਸਰੂਪ 
“ਨਿਰਭਉ ਕੈ ਘਰਿ ਤਾੜੀ ਲਾਵੈ। ” (ਨਿਰਭਉ ਹਰੀ ਦੇ ਸਰੂਪ ਵਿਚ) 

- ਗਉ ੧, ਅਸ ੧੩, ੫:੨ (226) 

(7) ਸਰੀਰ 
“ਘਰਿ ਘਰਿ ਨਾਮੁ ਨਿਰੰਜਨਾ ਸੋ ਠਾਕੁਰੁ ਮੇਰਾ। ” (ਹਰ ਸਰੀਰ ਵਿਚ) 

- ਗਉ ੧, ੧੮, ੧:੨ (229) 


ਘਰਿਆ ---- ਘੜਿਆ, ਬਣਾਇਆ 
“ਇਸੁ ਪਾਨੀ ਤੇ ਜਿਨਿ ਤੂ ਘਰਿਆ। ” 


- ਰਾਮ ੫, ਅਸ ੨, ੧੧ (913) 


-<< ਘਰ ਦੇ ਦਰਵਾਜ਼ੇ ਉਪਰ 
“ਮੂਲੁ ਨ ਬੁਝੈ ਆਪਣਾ ਵਸਤੁ ਰਹੀ ਘਰ ਬਾਰਿ” 
- ਸਿਰੀ ੧, ਅਸ ੬, ੨੨ (56) 


(1) ਘਰਾਂ ਅੰਦਰ, ਰਬੀ ਹਜ਼ੂਰੀ ਵਿਚ 
“ਹਰਿ ਭਗਤਾ ਨੋ ਦੇਇ ਅਨੰਦੁ ਥਿਰੁ ਘਰੀ ਬਹਾਲਿਅਨੁ । ? 
- ਸਿਰੀ ੪, ਵਾਰ ੧, ੧੯:੩ (90) 
“ਹਰਿ ਭਗਤਾਂ ਨੋ ਥਿਰੁ ਘਰੀ ਬਹਾਲਿਅਨੁ ਅਪਣੀ ਪੈਜ ਰਖਾਈ। ” 
- ਗਉਂ ੪, ਵਾਰ ੩੦ਸ, ੪, ੨:੪ (316) 
(2) ਘੜੀ, ਪਲ, ਸਮਾਂ 
“ਸਫਲ ਮੂਰਤੁ ਸਫਲ ਓਹ ਘਰੀ । ”” 
- ਗਉਂ ੫, ੧੨੯, ੨੧ (191) 


ਹੋਰ ਰੂਪ: 
ਘਰੀਅ - 
“ਰਾਮ ਨਾਮ ਬਿਨੁ ਘਰੀਅ ਨ ਜੀਵਉ। ” 


- ਆਸਾ ਨਾਮ, ੩, ੨੨ (405) 
ਘਰੀਆਂ - 
“ਦਿਨ ਤੇ ਪਹਰ ਪਹਰ ਤੇ ਘਰੀਆਂ ਆਵ ਘਟੈ ਤਨੁ ਛੀਜੈ । ? 
- ਧਨਾ ਕਬ, ੨, ੧:੧ (691) 





1520 


(3) ਹਿਰਦੇ ਰੂਪ ਘਰ 
“ਸੋ ਕਰੇ ਜਿ ਸਤਿਗੁਰ ਭਾਵਸੀ ਗੁਰੁ ਪੁਰਾ ਘਰੀ ਵਸਾਇਸੀ। ” 
____> ਗਉ ੪, ਵਾਰ ੧੮ਸ, ੪, ੧:੨ (310) 
(4) ਘਰਾਂ 
“ਜਿਨ ਕੇ ਬੰਕੇ ਘਰੀ ਨ ਆਇਆ ਤਿਨ ਕਿਉ ਰੈਣਿ ਵਿਹਾਣੀ। ? 
- ਆਸਾ ੫. ਅਸ ੧੨, ੬:੩ (418) 
(5) ਘਰ ਵਿਚ 
“ਏਤੇ ਜੀਅ ਜਾਂ ਚੈ ਹਹਿ ਘਰੀ। ” 
- ਮਲਾ ਨਾਮ, ੧, ੫:੨ (1292) 


“ਸੋ ਦਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੈ। ” 
- ਜਪੁ ੧, ੨੭੧ (6) 
“ਸਭੁ ਕਿਛੁ ਤੇਰੈ ਵਸਿ ਤੇਰਾ ਘਰੁ ਭਲਾ। ”” 
- ਰਾਮ ੫, ਵਾਰ ੧੮:੪ (965) 
(2) ਸਰੀਰ 
“ਸਚੁ ਕਰਣੀ ਦੇ ਪਾਈਐ ਦਰੁ ਘਰੁ ਮਹਲੁ ਪਿਆਰਿ। ”? 
- ਸਿਰੀ ੧, ੧੨, ੨੨ (18) 
(3) ਸਰੂਪ 
“ਡਰਿ ਘਰੁ ਘਰਿ ਡਰੁ ਡਰਿ ਡਰੁ ਜਾਇ। ”” 
- ਗਉ ੧, ੨, ੧:੧ (151) 
(4) ਹਿਰਦਾ, ਦਿਲ 
“ਕਰਿ ਕਿਰਪਾ ਘਰੁ ਮਹਲੂ ਦਿਖਾਇਆ। ”? 
- ਗਉ ੧, ੯, ੪:੨ (153) 


(5) ਪ੍ਰਭੂ ਦੀ ਹਜ਼ੂਰੀ (ਭਾਵ) 
“ਗੁਰ ਤੇ ਵਾਟ ਮਹਲੁ ਘਰੁ ਪਾਏ। ” 


- ਆਸਾ ੧, ਅਸ ੫, ੩੩ (414) 
“ਗੁਰ ਤੇ ਘਰੁ ਦਰੁ ਪਾਇਆ ਭਗਤੀ ਭਰੇ ਭੰਡਾਰਾ। ”? 
- ਆਸਾ ੩, ਅਸ ੨੬, ੨੨ (424) 
“ਘਰੈ ਅੰਦਰਿ ਕੋ ਘਰੁ ਪਾਏ ।” 
- ਮਾਰੂ ੩, ਸੋਲਾ, ੨੪, ੧੦:੧ (1068) 
(6) ਅਵਸਥਾ, ਹਾਲਤ 
“ਗੁਰਮੁਖਿ ਭਗਤਿ ਸਹਜ ਘਰੁ ਪਾਈਐ। ” 
- ਧਨਾ, ੧, ਅਸ ੨, ੧":੧ (686) 
(7) ਘਰਦਰ ਦਾ ਸੰਖੇਪ, ਭਾਵ ਦਰ 
“ਸੋ ਅਰੁ ਸੇਵਿ ਜਿਤੁ ਉਧਰਹਿ ਮੀਤ। ? (ਉਹ “ਘਰਦਰ? ਮਲੀ ਰਖ) 
- ਰਾਮ ੫, ੪੮, ੧":੧ (898) 
(8) ਗ੍ਰਿਹਸਤ - 
“ਮਨਮੁਖੁ ਲਹਰਿ ਘਰੁ ਤਜਿ ਵਿਗੂਚੈ ਅਵਰਾ ਕੇ ਘਰ ਹੇਰੈ । ”” 
- ਮਾਰੂ ੧, ਅਸ ੭, ੧:੧ (1012) 





1521 


(9) ਹਰੀ ਦਾ ਵਾਸਾ 
“ਘਰ ਮਹਿ ਘਰੁ ਜੋ ਦੇਖਿ ਦਿਖਾਂਵੈ । ” 
- ਬਸੰ ੧, ੪, ੫:੧ (1189) 
“ਘਰ ਮਹਿ ਘਰੁ ਦੇਖਾਇ ਦੇਇ ਸੋ ਸਤਿਗੁਰੁ ਪੁਰਖੁ ਸੁਜਾਣੁ । ? 
- ਮਲਾ ੧, ਵਾਰ ੨੭ਸ, ੧, ੧੧ (1290) 


ਘਰ, ਗ੍ਰਿਹ 
“ਬਲੂਆ ਕੇ ਘਰੂਆ ਮਹਿ ਬਸਤੇ ਫੁਲਾਵਤ ਦੇਹ ਅਇਆਨੇ । ”” 


- ਕੇਦਾ ਕਬੁ, ੪, ੪:੧ (1124) 


“ਕਹਾ ਚਲਹੁ ਮਨ ਰਹਹੁ ਘਰੇ। ” (ਅੰਦਰ ਰਹਿ ਭਾਵ ਅੰਦਰ ਵਿਚਾਰ ਕਰਨ ਦੀ 
ਬਿਰਤੀ ਬਣਾ) 

- ਆਸਾ ੧, ਅਸ 2, ੧":੧ (414) 
ਹੋਰ ਰੂਪ: 
ਘਰੈ - 
“ਗੁਰ ਕੈ ਸਬਦਿ ਮਨੁ ਜੀਤਿਆ ਗਤਿ ਮੁਕਤਿ ਘਰੈ ਮਹਿ ਪਾਇ। ” 

- ਸਿਰੀ ੩, ੩੫, ੨੯੧ (26) 

(2) ਘਰ 
“ਹਮ ਘਰੇ ਸਾਚਾ ਸੋਹਿਲਾ ਸਾਚੈ ਸਬਦਿ ਸੁਹਾਇਆ ਰਾਮ। ”? 

- ਆਸਾ ੩, ਛੰਤ ੬, ੧:੧ (439) 


“ਘਲੇ ਆਣੇ ਆਪਿ ਜਿਸੁ ਨਾਹੀ ਦੂਜਾ ਮਤੇ ਕੋਇ। ” 
- ਸੂਹੀ ੧, ੫, ੪:੧ (729) 


ਹੋਰ ਰੂਪ: 
ਘਲੈ - 
“ਹਰਿ ਕਿਰਪਾ ਤੇ ਹਰਿ ਪਾਈਐ ਜਾ ਆਪਿ ਹਰਿ ਘਲੈ” 
- ਮਾਰੂ ੩, ਵਾਰ ੧੫:੫ (1091) 


“ਗੁਰ ਨਾਨਕ ਹਰਿ ਨਾਮੁ ਢਿੜਾਇਆ ਭੰਨਣ ਘੜਣ ਸਮਰਥੁ । ” 
- ਗਉਂ ੪, ਵਾਰ ੩੨ਸ, ੫. ੧:੧ (317) 


- ਮਲਾ ਨਾਮ, ੧, ੪:੪ (1292) 
ਰਚਨ, ਬਣਾਉਣ 
“ਹਰਿ ਇਕੋ ਮੇਰਾ ਮਸਲਤੀ ਭੰਨਣ ਘੜਨ ਸਮਰਥੁ । ? 


- ਰਾਮ ੫, ਵਾਰ ਪਸ, ੫. ੧:੫ (958) 





1522 


ਘਟ, ਕੁੰਭ, ਮਿੱਟੀ ਦਾ ਪਾਣੀ ਭਰ ਕੇ ਰਖਨ ਵਾਲਾ ਬਰਤਨ 
“ਕੰਧਿ ਕੁਹਾੜਾ ਸਿਰਿ ਘੜਾ ਵਣਿ ਕੈ ਸਰੁ ਲੋਹਾਰੁ । ” 
- ਸਲੋ ਫਰ, ੪੨:੧ (1380) 
---- ਘੜਦਾ, ਰਚਦਾ, ਬਣਾਉ'ਦਾ 
“ਸੇ ਕੰਠਿ ਲਾਏ ਜਿ ਭੰਨਿ ਘੜਾਇ। ” 
- ਸਾਰ ੪, ਵਾਰ ੨ਪਸ, ੩, ੧:੪ (1247) 
ਹੋਰ ਰੂਪ: 
ਘੜਾਇਦਾ - 
“ਆਪੇ ਵੇਕ ਕਰੇ ਸਭਿ ਸਾਚਾ ਆਪੇ ਭੰਨਿ ਘੜਾਇਦਾ। ” 
- ਮਾਰੂ ੩, ਸੋਲਾ ੧੮, ੨:੩ (1061) 
ਘੜਾਈਐ - 
“ਜਿਤੁ ਘਟਿ ਸਚੁ ਨ ਪਾਇ ਸੁ ਭੰਨਿ ਘੜਾਈਐ। ” 
- ਮਾਝ ੧, ਵਾਰ ੧੭:੪ (146) 


“ਗੁਰਮੁਖਿ ਬਾਣੀ ਅਘੜੁ ਘੜਾਵੈ ” 
- ਰਾਮ ੧, ਸਿਗੋ ੨੭੧੨ (941) 


“ਤੂੰ ਆਪੇ ਹੀ ਘੜਿ ਭੰਨਿ ਸਵਾਰਹਿ ਨਾਨਕ ਨਾਮਿ ਸੁਹਾਵਣਿਆ। ” 
- ਮਾਝ ੩, ਅਸ ੬, ੮:੩ (113) 


ਹੋਰ ਰੂਪ: 
ਘੜਿਓ - 
“ਸਤਿਗੁਰ ਕੈ ਭੈ ਭੰਨਿ ਨ ਘੜਿਓ ਰਹੈ ਅੰਕਿ ਸਮਾਏ। ”? 
- ਬਿਹਾ ੪, ਵਾਰ ੪ਸ, ੩, ੨:੩ (549) 
“ਚਰਣ ਚਰਣ ਚਰਣ ਗੁਰ ਸੇਵੇ ਅਘੜੁ ਘੜਿਓ ਰਸੁ ਪਾਇਆ ਥਾ। ” (ਸੰਵਾਰਿਆ) 
- ਮਾਰੂ ੫, ੧੨, ੩:੨ (1002) 


ਘੜਿਆ - 
“ਅਬਲ ਬਲੁ ਤੋੜਿਆ ਅਚਲ ਚਲ ਥਪਿਆ ਅਘੜੁ ਘੜਿਆ ਤਹਾ ਅਪਿਉ 
ਪੀਆ। ” 

- ਮਾਰੂ ਜੈਦੇ, ੧, ੧:੨ (1106) 


(1) ਪਲ, ਸਮੇ ਦੀ ਵੰਡ ਦੀ ਇਕ ਨਿਕੀ ਇਕਾਈ 
“ਤਿਸੁ ਬਿਨੁ ਘੜੀ ਨ ਜੀਵਦੀ ਦੁਖੀ ਰੈਣਿ ਵਿਹਾਇ। ”? 

- ਸਿਰੀ ੩, ੫੬, ੩੨ (35) 
“ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ। ” (ਸਮਾਂ) 

- ਧਨਾ ੫, ੪੬, ੧:੧ (682) 
“ਰੁਤੀ ਮਾਹ ਮੂਰਤ ਘੜੀ ਗੁਣ ਉਚਰਤ ਸੋਭਾਵੰਤ ਜੀਉ । ” 

- ਰਾਮ ੫. ਰੁਤੀ ੧:੨ (927) 
ਹੋਰ ਰੂਪ: 





1523 


ਘੜੀਆਂ - 
“ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ। ”? 
- ਆਸਾ ੧, ਸੋਹ ੨, ੨੭੧ (12) 
(2) ਬਣਾਈ, ਰਚੀ 
“ਜਾ ਭਜੈ ਤਾ ਠੀਕਰੁ ਹੋਵੈ ਘਾੜਤ ਘੜੀ ਨ ਜਾਇ। ?” 
- ਮਾਝ ੧, ਵਾਰ ੨ਸ, ੧, ੧:੫ (138) 
ਹੋਰ ਰੂਪ: 
ਘੜੀਅਹਿ - 
“ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ। ” (ਸਿਰਜੀਏ) 
- ਜਪੁ ੧, ੩੫੯੪ (7) 
“ਦਰਗਹ ਘੜੀਅਹਿ ਤੀਨੇ ਲੇਖ। (ਭਾਵ ਲਿਖੇ ਜਾਂਦੇ ਹਨ) 
- ਧਨਾ ੧, ੭, ੧:੩ (662) 
(3) ਘੜਾ 
“ਲਾਜੁ ਘੜੀ ਸਿਉ ਤੂਟਿ ਪੜੀ ਉਠਿ ਚਲੀ ਪਨਿਹਾਰੀ। ” 
- ਗਉ ਕਬ, ੫੦, ੨:੨ (333) 
“ਫਰੀਦਾ ਭੰਨੀ ਘੜੀ ਸਵੰਨਵੀ ਟੁਟੀ ਨਾਗਰ ਲਜੁ। ” (ਦੇਹ ਰੂਪੀ ਘੜਾ) 
- ਸਲੋ ਫਰ, ੬੮:੧ (1381) 


ਘੜੀਆਲ --= ਘੰਟਾਂ, ਸਮੇਂ ਦਾ ਸੰਕੇਤ ਦੇਣ ਵਾਲੀ, ਵਡੀ ਤਵੀ ਦੀ ਸ਼ਕਲ ਵਾਲੀ ਧਾਤ ਦੀ ਚੀਜ਼ ਜਿਸ 
ਨੂੰ ਹਥੋੜੇ ਨਾਲ ਮਾਰ ਮਾਰ ਕੇ ਸਮੇ ਦਾ ਸੰਕੇਤ ਦਿਤਾ ਜਾਂਦਾ ਹੈ 


“ਸੋ ਹੇੜਾ ਘੜੀਆਲ ਜਿਉ ਡੁਖੀ ਰੈਣਿ ਵਿਹਾਇ। ” 


- ਸਲੋ ਫਰ, ੪੦੨ (1379) 
ਹੋਰ ਰੂਪ: 
ਘੜੀਆਲੂ - 
“ਕਾਪੜ ਜਿਵੈ ਪਛੋੜੀਐ ਘੜੀ ਮੁਹਤ ਘੜੀਆਲੁ। ? 
- ਮਾਰੂ ੩, ਵਾਰ ੪ਸ, ੩, ੧:੩ (1088) 


- ਜਪੁ ੧, ੩੬੪ (7) 
- ਸਲੋ ਫਰ, ੪੦੧ (1379) 


“ਜਿਉ ਆਕਾਸੈ ਘੜੂਅਲੋ ਮ੍ਰਿਗ ੜ੍ਰਿਸਨਾ ਭਰਿਆ। ” 
- ਗੂਜ ਨਾਮ, ੨, ੩:੧ (525) 





1524 


- ਮਾਰੂ ੩, ਸੋਲਾ ੧੦, ੬੧ (1053) 
ਹੋਰ ਰੂਪ: 
ਘੜੈ - 
“ਬਹੁ ਬਿਧਿ ਭਾਂਡੇ ਘੜੇ ਕੁਮ੍ਾਰਾ। ? 
- ਭੈਰ ੩, ੧, ੩੨ (1128) 


“ਅਛਲ ਛਲਾਈ ਨਹ ਛਲੈ ਨਹ ਘਾਉ ਕਟਾਰਾ ਕਰਿ ਸਕੈ। ? 
- ਸਿਰੀ ੧, ੩੩, ੧:੧ (25) 


- ਮਾਰੂ ਕਬ, ੧੦, ੧:੧ (1105) 
- ਧਨਾ ੧, 2, ੨੯੧ (662) 


“ਤਿਨਿ ਕਰਿ ਜਗ ਅਠਾਰਹ ਘਾਏ ਕਿਰਤੁ ਨ ਚਲੈ ਚਲਾਇਆ। ” 
- ਪੁਭਾ ੧, ਅਸ ੪, ੪੧੨ (1344) 
ਘਾਹ, ਤ੍ਰਿਣ, ਹੋਰ ਵੇਖੋ “ਘਾਸੁ 
“ਇਹ ਤਨੁ ਐਸਾ ਜੈਸੇ ਘਾਸ ਕੀ ਟਾਟੀ। ? 
- ਸੂਹੀ ਰਵਿ, ੩, ੧":੧ (794) 
ਘਾਹੀ, ਘਸਿਆਰਾ, ਘਾਹ ਕਟਣ ਵਾਲਾ 
“ਜੇ ਰਾਜਿ ਬਹਾਲੇ ਤਾ ਹਰਿ ਗੁਲਾਮੁ ਘਾਸੀ ਕਉ ਹਰਿ ਨਾਮੁ ਕਢਾਈ। ” 
- ਗਉਂ ੪, ੪੬, ੪:੨ (166) 
ਘਾਹ, ਡਿਣ, ਕੱਖ 
“ਚਉਣੇ ਸੁਇਨਾ ਪਾਈਐ ਚੁਣਿ ਚੁਣਿ ਖਾਵੈ ਘਾਸੁ । ” 
- ਮਾਝ ੧, ਵਾਰ ੧੨ਸ, ੧, ੧੬ (143) 
ਘਾਸ, ਤ਼ਿਣ, ੜ਼ਿਣ ਕੱਖ 


““ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ ਘਾਹ। ” 
- ਮਾਝ ੧, ਵਾਰ ੧੪ਸ, ੧, ੧:੧ (144) 


ਹੋਰ ਰੂਪ: 


ਘਾਹੁ - 
“ਵੁਠੈ ਘਾਹੁ ਚਰਹਿ ਨਿਤਿ ਸੁਰਹੀ ਸਾ ਧਨ ਦਹੀ ਵਿਲੋਵੈ । ” 
- ਮਾਝ ੧, ਵਾਰ ੨੬ਸ, ੧, ੧੨੧ (150) 





1525 


“ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ। ” (ਕਖ ਜਿੰਨਾ ਹੌਲਾ ਨਿਕੰਮਾ) 
- ਆਸਾ ੧, ਵਾਰ ੧੬:੪ (472) 


“ਕਬੀਰ ਪਰਦੇਸੀ ਕੈ ਘਾਘਰੈ ਚਹੁ ਦਿਸਿ ਲਾਗੀ ਆਗਿ। ” (ਦੇਹ ਰੂਪੀ ਘਘਰਾ) 
- ਸਲੋ ਕਬ, ੪੭੧੧ (1366) 


“ਤਾ ਘਟ ਮਹਿ ਘਾਟ ਜਉ ਪਾਵਾ। ? (ਹਿਰਦੇ ਵਿਚ ਰਸਤਾ ਲੱਭਾ ਹੈ) 
- ਗਉਂ ਕਬ, ਬਾਅ ੧੦:੩ (340) 
“ਤਾਲ ਮਦੀਰੇ ਘਟ ਕੇ ਘਾਟ” (ਦਿਲ ਦੇ ਰਸਤੇ ਭਾਵ ਸੰਕਲਪ ਵਿਕਲਪ) 
- ਆਸਾ ੧, ੪, ੧:੧ (349) 
(2) ਪਤਨ, ਦਰਿਆ ਦੇ ਕੰਢੇ, ਦਰਿਆ ਨੂੰ ਬੇੜੀਆਂ ਦੁਆਰਾ ਪਾਰ ਕਰਨ ਦਾ ਸਥਾਨ 
- ਆਸਾ ੫, ੯੧, ੨੧ (393) 
“ਕਬੀਰ ਗੰਗ ਜਮੁਨ ਕੇ ਅੰਤਰੇ ਸਹਜ ਸੁੰਨ ਕੇ ਘਾਟ। ” (ਭਾਵ ਟਿਕਾਣੇ) 
- ਸਲੋ ਕਬ, ੧੫੨੦੧ (1372) 
(3) ਘਾਟਾ, ਕਮੀ 
“ਨਾਨਕ ਗੁਰ ਬਿਨੁ ਘਾਟੇ ਘਾਟ। ” 
- ਰਾਮ ੧, ਸਿਗੋ ੩੮੬ (942) 


-<੨੨ ਘਟਦਾ, ਘਟ ਹੁੰਦਾ 


“ਕਬ ਹੀ ਨ ਘਾਟਸਿ ਪੂਰਾ ਤੋਲੋ। ” 


- ਮਾਰੂ ੧, ਸੋਲਾ ੧੬, ੮:੨ (1036) 


“ਵਡਾ ਨ ਹੋਵੈ ਘਾਟਿ ਨ ਜਾਇ। ? 

- ਆਸਾ ੧, ਸੋਦ ੩, ੨:੪ (9) 
“ਬਿਨੁ ਗੁਰ ਸੇਵੇ ਘਾਟੇ ਘਾਟਿ। ” (ਘਾਟਾ ਹੀ ਘਾਟਾ) 

- ਗਉ ੧, ਅਸ ੧੨, ੫:੩ (226) 

(2) ਪਤਨ 
“ਬਾਟਿ ਘਾਟਿ ਗ੍ਰਿਹਿ ਬਨਿ ਬਨਿ ਜੋਹੈ। ” 

- ਆਸਾ ੫, ੮੭, ੨੧੨ (392) 

ਘਾਟਿਆ ---- ਘਟਦਾ ਹੈ, ਕਮ ਹੁੰਦਾ ਹੈ 

“ਰਾਜੁ ਜੋਬਨੁ ਅਵਧ ਜੋ ਦੀਸੈ ਸਭੁ ਕਿਛੁ ਜੁਗ ਮਹਿ ਘਾਟਿਆ। ? 

- ਗਉਂ ੫, ੧੩੧", ੪:੧ (207) 


“ਘਾਟੀ ਚਢਤ ਬੈਲ ਇਕੁ ਥਾਕਾ ਚਲੋ ਗੋਨਿ ਛਿਟਕਾਈ। ”! (ਨਾਮ ਅਭਿਆਸ ਦੀ 


- ਗਉ ਕਬੁ, ੪੯, ੩:੨ (333) 





1526 


ਘਾਟੀ” - 
੍‌੍ - ਚਉ ੫, ੯:੧ (1364) 
(2) ਰਹਿਣ ਦੀ ਥਾਂ 
“ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ'। ” 
- ਰਾਮ ਬੇਣੀ, ੧, ੪:੧ (974) 


ਪਤਨ, ਬੇੜੀ/ਜਹਾਜ ਦੇ ਕੰਢੇ ਲਗਨ ਦਾ ਸਥਾਨ 


“ਆਆਪੇ ਗੁਰੁ ਚੇਲਾ ਹੈ ਆਪੇ ਆਪੇ ਦਸੇ ਘਾਟੁ। ? 
- ਗੂਜ ੩, ਵਾਰ ੨੨੪ (517) 


“ਬਿਨੁ ਗੁਰ ਸੇਵੇ ਘਾਟੇ ਘਾਟਿ। ” 
- ਗਉ ੧, ਅਸ ੧੨, ੫:੩ (226) 
ਹੋਰ ਰੂਪ: 
ਘਾਟੈ - 
“ਨਾਨਕ ਪੂਰਾ ਜੇ ਮਿਲੈ ਕਿਉ ਘਾਟੈ ਗੁਣ ਤਾਸ। ” (ਘਟ ਹੋਵੇ) 
- ਸਿਰੀ ੧, ੯, ੪:੩ (17) 
(1) ਘਟ ਹੋਵੇ, ਵੇਖੋ “ਘਾਟੇ ? 
(2) ਪਤਨ ਤੇ 
“ਗ੍ਰਿਹ ਬਨਹਿ ਤੀਰੈ ਬਰਤ ਪੂਜਾ ਬਾਟ ਘਾਟੈ ਜੋਹਨੀ। ” 
- ਬਿਲਾ ੫. ਛੰਤ ੩, ੨:੫ (847) 
(1) ਘਾਣੀ, ਇਕੱਠ, ਸਮੂਹ ਭਾਵ ਸਭ 
“ਵੰਵੈ ਰੋਗਾ ਘਾਣਿ ਹਰਿ ਗੁਣ ਗਾਇਐ। ” 
- ਗੂਜ ੫, ਵਾਰ ੮:੨ (520) 
(2) ਜਿਲੁਣ, ਚਿਕੜ 
“ਸੁਖੁ ਪਾਇਆ ਸਹਜ ਧੁਨਿ ਉਪਜੀ ਰੋਗਾ ਘਾਣਿ ਮਿਟਾਈ। ”? 
- ਸੋਰ ੫, ੪੧, ੧%":੨ (619) 


- ਗਉ ੪, ਵਾਰ ੨੭:੪ (315) 


ਘਾਣੀਆ - 
“ਕਰਣ ਕਰੀਮ ਨ ਜਾਤੋ ਕਰਤਾ ਤਿਲ ਪੀੜੇ ਜਿਉ ਘਾਣੀਆ। ?” 
- ਮਾਰੂ ੫, ਅਸ ੮, ੩:੩ (1020) 


ਘਾਣੀਐ 
“ਢੋਰ ਜਾਰ ਜੁਆਰ ਪੀੜੇ ਘਾਣੀਐ” 
- ਮਲਾ ੧, ਵਾਰ ੨੧:੬ (1288) 





[96 


“ਹਰਿਹਾਂ ਮਹਾਂ ਬਿਖਾਦੀ ਘਾਤ ਪੂਰਨ ਗੁਰੁ ਪਾਈਐ। ”” 


- ਫੁਨ ੫, ੧੬੪ (1363) 


“ਬਾਲ ਘਾਤਨੀ ਕਪਟਹਿ ਭਰੀ। ” (ਇਥੇ ਮਾਰਨ ਦਾ ਵਿਚਾਰ ਕਰਨ ਵਾਲੀ) 


- ਗੋਂਡ ਨਾਮ, ੫, ੩੨ (874) 


“ਬ੍ਹਮਣ ਕੈਲੀ ਘਾਤੁ ਕੰਵਕਾ ਅਣਚਾਰੀ ਕਾ ਧਾਨੁ। ”” 
- ਸਲੋ ੩, ੪੯੧ (1413) 


- ਗਉ ੫. ਸੁਖ ੨, ੪:੭ (264) 
“ਰੇ ਪ੍ਰਾਣੀ ਉਸਨ ਸੀਤ ਕਰਤਾ ਕਰੈ ਘਾਮ ਤੇ ਕਾਢੈ । ? 
- ਬਿਲਾ ੫, ੬੦, ੨੯੧ (816) 
“ਆਗੈ ਘਾਮ ਪਿਛੈ ਰੁਤਿ ਜਾਡਾ ਦੇਖਿ ਚਲਤ ਮਨੁ ਡੋਲੇ । ” 
- ਤੁਖਾ ੧, ਬਾਰਾ ੧੧:੪ (1109) 


- ਗੋਂਡ ਨਾਮ, ੪, ੫:੧ (874) 


“ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ। ” 
- ਜੈਤ ੫, ਵਾਰ ੧੭ਸ, ੫, ੨੧ (709) 


(1) ਕਮਾਈ, ਮਿਹਨਤ, ਘਾਲਨਾ 
“ਸਾਧੂ ਸੰਗਤਿ ਮਨਿ ਵਸੈ ਪੂਰਨ ਹੋਵੈ ਘਾਲ। ” 
- ਸਿਰੀ ੫, ੯੯, ੧":੨ (52) 
“ਸੋ ਕਿਉ ਬਿਸਰੈ ਜਿ ਘਾਲ ਨ ਭਾਨੈ।” (ਕਮਾਈ ਨੂੰ ਭੰਨਦਾ ਨਹੀ, ਭਾਵ ਜਰੂਰ 
ਫਲ ਦਿੰਦਾ ਹੈ) 
- ਗਉ ੫. ਸੁਖ ੨੦, ੪:੧ (289) 
(2) ਸੇਵਾ 
“ਮਨ ਮੇਰੇ ਕਰਿ ਤਾ ਕੀ ਘਾਲ। ” 
- ਗਉਂ ੫, ਅਸ ੬, ੭:੪ (238) 
(3) ਕਰਣੀ 
“ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ। ”” 
- ਆਸਾ ੧, ਵਾਰ ੨੧੨ (474) 
“ਮੋਹਿ ਨਿਰਗੁਣ ਗੁਣੁ ਨਾਹੀ ਕੋਈ ਪਹੁਚਿ ਨ ਸਾਕਉ ਤੁਮਰੀ ਘਾਲ। ” 
- ਬਿਲਾ ੫, ੧੨੧, ੧:੧ (828) 





1528 


<=== (1) ਮਿਹਨਤ ਕਰਕੇ 
“ਕਈ ਕੋਟਿ ਘਾਲਹਿ ਥਕਿ ਪਾਹਿ।” 
- ਗਉ ੫. ਸੁਖ ੧੦, ੫:੬ (276) 
(2) ਗਾਲਦੇ/ਖਰਾਬ ਕਰਦੇ ਹਨ, ਨਾਸ਼ ਕਰਦੇ ਹਨ, ਤਬਾਹ ਕਰਦੇ ਹਨ 
“ਆਪੁ ਗਏ ਅਉਰਨ ਹੁ ਘਾਲਹਿ। ”” 
ਨ - ਗਉ ਕਬ, ੪੪, ੩:੨ (332) 


(1) ਦਿੜ ਕਰੋ, ਪਕਾ ਕਰੋ 
“ਘਘਾ ਘਾਲਹੁ ਮਨਹਿ ਏਹ ਬਿਨੁ ਹਰਿ ਦੂਸਰ ਨਾਹਿ। ” 

- ਗਉਂ ੫, ਬਾਅ ੨੦:੧ (254) 
(2) ਮਾਰੋ 
“ਇਸਹਿ ਤੁਰਾਵਹੁ ਘਾਲਹੁ ਸਾਟਿ। ? 

- ਗੋਂਡ ਕਬ, ੪, ੨:੨ (871) 
(3) ਘਲੋ, ਭੇਜੋ 
“ਕਹਿ ਕਬੀਰ ਇਹ ਬਿਨਤੀ ਸੁਨੀਅਹੁ ਮਤ ਘਾਲਹੁ ਜਮ ਕੀ ਖਬਰੀ । ” 

- ਬਿਲਾ ਕਬ, ੬, ੨੨ (856) 


ਘਾਲਕਾ ---- ਡੇਗਣ ਵਾਲਾ, ਨਸ਼ਟ ਕਰਨ ਵਾਲਾ 

“ਭੁਮੁ ਭਉ ਮਿਟਿਆ ਸਾਧਸੰਗ ਤੇ ਦਾਲਿਦ ਨ ਕੋਈ ਘਾਲਕਾ। ” 

- ਮਾਰੂ ੫, ਸੋਲਾ ੧੩, ੬:੩ (1085) 

-੮੮੨ (1) ਕਮਾਈ, ਕਰਣੀ 
“ਜੇਹਾ ਘਾਲੇ ਘਾਲਣਾ ਤੇਵੇਹੋ ਨਾਉ ਪਚਾਰੀਐ। ”” 
- ਆਸਾ ੧, ਵਾਰ ੧੨੨ (469) 

“ਹੁਕਮੁ ਬੂਝਿ ਜਨ ਭਏ ਨਿਹਾਲਾ ਇਹ ਭਗਤਾ ਕੀ ਘਾਲਣਾ। ”" (ਕਮਾਈ) 

- ਮਾਰੂ ੫, ਸੋਲਾ ੬, ੧੧:੨ (1077) 
(2) ਭੇਜਿਆ, ਡਾਲਣਾ, ਪਾਣਾ (ਮਹਾਨਕੋਸ਼) 
“ਆਪੁ ਛੋਡਿ ਪਏ ਸਰਣਾਈ ਜਿਸ ਕਾ ਸਾ ਤਿਸੁ ਘਾਲਣਾ। ”? 

- ਮਾਰੂ ੫, ਸੋਲਾ ੬, ੧੪:੩ (1077) 


“ਆਨ ਜੰਜਾਰ ਬ੍ਰਿਥਾ ਸੁਮੁ ਘਾਲਤ ਬਿਨੁ ਹਰਿ ਫੋਕਟ ਗਿਆਨ। ” 
- ਸਾਰ ੫, ੮੮, ੧:੧ (1221) 
ਹੋਰ ਰੂਪ: 
ਘਾਲਤੇ - 
“ਥਾਕੇ ਬਹੁ ਬਿਧਿ ਘਾਲਤੇ ੜਿਪਤਿ ਨ ੜ਼ਿਸਨਾ ਲਾਥ। (ਮਿਹਨਤ ਕਰਕੇ) 
- ਗਉ ੫. ਬਾਅ ੩੩ਸ:੧ (257) 


ਘਾਲਦਾ - 
“ਜੋਤਿ ਮਿਲੀ ਸੰਗਿ ਜੋਤਿ ਰਹਿਆ ਘਾਲਦਾ। ” (ਮਿਹਨਤ ਕਰਨੀ, ਮੁਕ ਗਈ) 
- ਗੂਜ ੫, ਵਾਰ ੨੧:੪ (524) 


ਘਾਲਨਿ _---- ਕਮਾਈ ਕਰਨ 





1529 


“ਸਚਿਆਰ ਸਿਖ ਬਹਿ ਸਤਿਗੁਰ ਪਾਸਿ ਘਾਲਨਿ ਕੂੜਿਆਰ ਨ ਲਭਨੀ ਕਿਤੈ ਥਾਇ 
ਭਾਲੇ। ?? 
- ਗਉਂ ੪, ਵਾਰ ੧੦ਸ, ੪, ੧:੩ (305) 


“ਸੁਪ੍ਰਸੰਨ ਦੇਵਾ ਸਫਲ ਸੇਵਾ ਭਈ ਪੂਰਨ ਘਾਲਾ। ”” 
- ਗਉ ੫. ਛੰਤ ੩, ੪:੫ (249) 


(1) ਘਾਲ ਕੇ, ਸਫਲੀ ਕਰਕੇ 
“ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ। ”” 
- ਜਪੁ ੧, ੩੮ਸ:੫ (8) 

(2) ਮਿਹਨਤ ਕਰਕੇ 
“ਆਘਾਲਿ ਘਾਲਿ ਅਨਿਕ ਪਛੁਤਾਵਹਿ। ” 

- ਗਉ ੫. ਬਾਅ ੨੦੫ (254) 
(3) ਦੇਉ, ਸੁਟੋ, ਹੋਰ ਵੇਖੋ “ਘਾਲਿਆ” 
“ਮੋ ਕਉ ਘਾਲਿ ਜਾਰਿ ਭਾਵੈ ਮਾਰਿ ਡਾਰਿ। ? 

- ਬਸੰ ਕਬ, ੪, ੩:੪ (1194) 


(4) ਘਲੀ, ਲਾਈ, ਪਾਈ 
“ਵਾਹਨ ਲਾਗੇ ਧਰਮ ਰਾਇ ਕਿਨਹਿ ਨ ਘਾਲਿਓ ਬੰਧ। ” (ਰੋਕ ਲਾਈ/ਪਾਈ) 

- ਗਉਂ ੫, ਬਾਅ ੩੦ਸ:੧ (256) 
“ਮਾਨ ਮੋਹ ਅਰੁ ਲੋਭ ਵਿਕਾਰਾ ਬੀਓ ਚੀਤਿ ਨ ਘਾਲਿਓ। ” (ਪਾਇਆ) 


- ਮਾਰੂ ੫. ੫ ੧:੧ (1000) 
(5) ਉਜਾੜ ਦਿਤਾ, ਨਾਸ਼/ਤਬਾਹ ਕਰ ਦਿੱਤਾ 
““ਬੂਡੀ ਘਰੁ ਘਾਲਿਓ ਗੁਰ ਕੈ ਭਾਇ ਚਲੋ । ” 
- ਧਨਾ ੧, ਛੰਤ ੩, ੨੧ (689) 
ਹੋਰ ਰੂਪ: 
ਘਾਲਿਓਨੁ - 
“ਆਪੇ ਰਚਨੁ ਰਚਾਇ ਆਪੇ ਹੀ ਘਾਲਿਓਨੁ । ” (ਨਾਸ਼ ਕੀਤੀ, ਸਮੇਟੀ) 
- ਸੋਰ ੪, ਵਾਰ ੨੮੨ (653) 


(1) ਮਿਹਨਤ ਕਰਕੇ ਕਮਾਇਆ, ਕਮਾਇਆ 
“ਮਹਾਂ ਪੁਰਖਾਂ ਕੀ ਨਿੰਦਾ ਕਾ ਵੇਖੁ ਜਿ ਤਪੇ ਨੋ ਫਲੁ ਲਗਾ ਸਭੁ ਗਇਆ ਤਪੇ ਕਾ 
ਘਾਲਿਆ”” 
- ਗਉਂ ੫. ਵਾਰ ੩੦ਸ, ੪, ੧:੭ (315) 
“ਹਰਿ ਜਾਣੈ ਸਭੁ ਕਿਛੁ ਜੋ ਜੀਇ ਵਰਤੈ ਪ੍ਰਭੁ ਘਾਲਿਆ ਕਿਸੈ ਕਾ ਇਕੁ ਤਿਲੂ ਨ 
ਗਵਾਈ। ” (ਕੀਤੀ ਮਿਹਨਤ) 
- ਗੋਂਡ ੪, ੧, ੧:੨ (859) 
(2) ਘਾਲ ਕਰਾਉਂਦਾ ਹੈ ਮਿਹਨਤ ਕਰਾਉਂਦਾ ਹੈ 
“ਮਿਹਰਵਾਨ ਸਮਰਥ ਆਪੇ ਹੀ ਘਾਲਿਆ। ”? 
- ਗੂਜ ੫, ਵਾਰ ੧੯:੪੩ (523) 





1530 


“ਕਬੀਰ ਮਹਿਦੀ ਕਰਿ ਘਾਲਿਆ ਆਪੁ ਪੀਸਾਇ ਪੀਸਾਇ। ” (ਮਿਹਨਤ ਕੀਤੀ, 
ਘਾਲ ਘਾਲੀ, ਤਪ ਸਾਧੇ) 
- ਸਲੋ ਕਬ, ੬੫:੧ (1367) 
(3) ਕਰ ਦੇਣੇ ਚਾਹੀਦੇ ਹਨ 
“ਕਰਨ ਨ ਸੁਨਹੀ ਨਾਦੁ ਕਰਨ ਮੁੰਦਿ ਘਾਲਿਆ”” 
- ਫੁਨ ੫, ੧੪੨੨ (1363) 


(1) ਸੇਵਾ ਵਿਚ 
“ਸੋ ਕੰਮੁ ਸੁਹੇਲਾ ਜੋ ਤੇਰੀ ਘਾਲੀ। ”” 


- ਮਾਝ ੫, ੯, ੧੦੨ (97) 
(2) ਘਾਲ, ਮਿਹਨਤ 
“ਸੁਣੀ ਬੇਨੰਤੀ ਠਾਕੁਰਿ ਮੇਰੈ ਪੂਰਨ ਹੋਈ ਘਾਲੀ ਜੀਉ। ” 
ਕੇ - ਮਾਝ ੫, ੩੯, ੨:੩ (106) 
(3) ਮਿਹਨਤ ਨਾਲ ਕੀਤੀ 
“ਪਏ ਕਬੂਲੁ ਖਸੰਮ ਨਾਲਿ ਜਾਂ ਘਾਲ ਮਰਦੀ ਘਾਲੀ। ”” 
- ਰਾਮ ਬਸ, ਵਾਰ ੩:੧੧ (967) 
ਹੋਰ ਰੂਪ: 
ਘਾਲੀਅਨੁ - 
“ਆਪਣੀ ਆਪਿ ਕਰੇ ਪਰਤੀਤਿ ਆਪੇ ਸੇਵ ਘਾਲੀਅਨੁ। ”” 
- ਸਿਰੀ ੪, ਵਾਰ ੧੯:੨ (90) 


(1) ਕਮਾਈਦਾ ਹੈ 
“ਨਾਨਕੁ ਮੰਗੇ ਸਚੁ ਗੁਰਮੁਖਿ ਘਾਲੀਐ” 

- ਆਸਾ ੧, ਅਸ ੧੬, ੯੧ (420) 
(2) ਕਰੀਏ 
“ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ। ”” 

- ਆਸਾ ੧, ਵਾਰ ੨੧੨੨ (474) 

(3) ਮਿਹਨਤ 
“ਦੇਹੀ ਮਹਿ ਜੋ ਰਹੈ ਅਲਿਪਤਾ ਤਿਸੁ ਜਨ ਕੀ ਪੂਰਨ ਘਾਲੀਐ। ”” 

- ਮਾਰੂ, ੫, ਅਸ ੭, ੨੩ (1019) 


(1) ਪਾਂਦਾ ਹੈ 
“ਵਸਤੁ ਪਰਾਈ ਅਪੁਨੀ ਕਰਿ ਜਾਨੈ ਹਉਮੈ ਵਿਚਿ ਦੁਖੁ ਘਾਲੇ। ? 

- ਮਾਝ ੧, ਵਾਰ ੪ਸ, ੧, ੨:੪ (139) 
(2) ਘਲੇ/ਭੇਜੇ ਹਨ 
“ਛਣਿ ਘਾਲੇ ਸਭ ਦਿਵਸ ਸਾਸ ਨਹ ਬਢਨ ਘਟਨ ਤਿਲੁ ਸਾਰ। ” (ਗਿਣ ਕੇ ਭੇਜੇ 
ਹਨ) 

- ਗਉ ੫. ਬਾਅ ੨੧ਸ:੧ (254) 

(3) ਘਾਲਦਾ/ਕਰਦਾ ਹੈ 
“ਸਤਿਗੁਰ ਕੀ ਸੇਵਾ ਨਿਰਮਲੀ ਨਿਰਮਲ ਜਨੁ ਹੋਇ ਸੁ ਸੇਵਾ ਘਾਲੇ। ” 

- ਗਉਂ ੪, ਵਾਰ ੧੦ਸ, ੪, ੧:੧ (304) 





1531 


(4) ਮਿਹਨਤ ਕਰੇ, ਘਾਲਣਾ ਕਰੇ 
“ਜੇ ਸਉ ਘਾਲੇ ਥਾਇ ਨ ਪਾਏ। ” 
- ਆਸਾ ੩, ੫੦, ੩੪ (364) 
(5) ਮਿਹਨਤ ਨੂੰ 
“ਪਤਿਤ ਪਾਵਨੁ ਹਰਿ ਬਿਰਦੁ ਸਦਾਏ ਇਕੁ ਤਿਲੁ ਨਹੀ ਭੰਨੈ ਘਾਲੇ। ? 
- ਸੂਹੀ ੫, ਛੰਤ ੧੧, ੧:੪ (784) 


“ਹਮਰੀ ਭੂਮਿ ਕਉਣੁ ਘਾਲੈ ਪੈਰੁ । ” 
ਰਹ - ਗਉ ੫, ੭੮, ੩:੨ (178) 
(2) ਕਰਦਾ/ਘਾਲਦਾ ਹੈ 
- ਗਉਂ ੫, ਬਾਅ ੨੯੩ (256) 
(3) ਘਾਲ/ਸੇਵਾ ਕਰੇ 
“ਗੁਰ ਸਤਿਗੁਰ ਅਗੈ ਕੋ ਜੀਉ ਲਾਇ ਘਾਲੈ ਤਿਸੁ ਅਗੈ ਗੁਰਸਿਖੁ ਕਾਰ ਕਮਾਵੈ । ? 
- ਗਉਂ ੪, ਵਾਰ ੩੩ਸ, ੪, ੨:੫ (317) 
(4) ਕਮਾਵੈ 
“'ਖਿੰਥਾ ਗਿਆਨ ਧਿਆਨ ਕਰਿ ਸੁਈ ਸਬਦੁ ਤਾਗਾ ਮਥਿ ਘਾਲੈ। ” 
ਮਰ - ਆਸਾ ਕਬ, ੭, ੨:੧ (477) 
(5) ਧਰੇ 
“ਬਾਜਾ ਮਾਣੁ ਤਾਣੁ ਤਜਿ ਤਾਨਾ ਪਾਉ ਨ ਬੀਗਾ ਘਾਲੈ। ”” 
- ਰਾਮ ੫, ੮, ੨:੨ (885) 


“ਜਾ ਭਜੈ ਤਾ ਠੀਕਰੁ ਹੋਵੈ ਘਾੜਤ ਘੜੀ ਨ ਜਾਇ। ”” 
- ਮਾਝ ੧, ਵਾਰ ੨ਸ, ੧, ੧:੫ (138) 


ਹੋਰ ਰੂਪ: 
ਘਾੜਤਿ - 
“ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ। ” 


- ਜਪੁ ੧, ੩੫੪ (7) 


“ਕਿਆ ਮੇਵਾ ਕਿਆ ਘਿਉ ਗੁੜੁ ਮਿਠਾ ਕਿਆ ਮੈਦਾ ਕਿਆ ਮਾਸੁ। ”? 
- ਮਾਝ ੧, ਵਾਰ ੧੦ਸ, ੧, ੨:੩ (142) 


“ਘਿਅ ਪਟ ਭਾਂਡਾ ਕਹੈ ਨ ਕੋਇ। ” 
- ਤਿਲੰ ੧, ੨, ੩:੧ (721) 
ਘਿਆਲੀ ---- ਘਿਉ ਵਾਲੀ 
“ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ। ”? 
- ਰਾਮ ਬਸ, ੩:੯ (967) 





1532 


“ਤਿਤੁ ਘਿਇ ਹੋਮ ਜਗ ਸਦ ਪੂਜਾ ਪਇਐ ਕਾਰਜੁ ਸੋਹੈ। ” 
- ਮਾਝ ੧, ਵਾਰ ੨੬ਸ, ੧, ੧:੨੨ (150) 


<< ਘਿਰਣਾ/ਨਫਰਤ ਕਰਨ ਨਾਲ 
“ਨਾ ਤੂ ਆਵਹਿ ਵਸਿ ਬਹੁਤੁ ਘਿਣਾਵਣੇ । ” 
- ਰਾਮ ੫. ਵਾਰ ੧੦:੧ (962) 


“ਮਨੁ ਲੋਚੈ ਉਨ੍ਹ ਮਿਲਣ ਕਉ ਕਿਉ ਵੰਵੈ ਘਿਤਾ। ” 
- ਰਾਮ ੫. ਵਾਰ ੧੯੫ (965) 


“ਮੁਲਿ ਨ ਘਿਧਾ ਸੈ ਕੂ ਸਤਿਗੁਰਿ ਦਿਤਾ। ”” 
- ਰਾਮ ੫, ਵਾਰ ੧੭ਸ, ੫, ੨੨ (964) 


“ਬਾਂਹ ਪਕੜਿ ਠਾਕੁਰਿ ਹਉ ਘਿਧੀ ਗੁਣ ਅਵਗੁਣ ਨ ਪਛਾਣੇ। ” (ਲੈ ਗਿਆ) 
- ਜੈਤ ੫, ਛੰਤ ੧, ੩:੪ (704) 
ਘਿੰਨਹਿ ---- ਲੈ ਜਾਂਦਾ 
“ਸਸਤ ਵਖਰੁ ਤੂੰ ਘਿੰਨਹਿ ਨਾਹੀ ਪਾਪੀ ਬਾਧਾ ਰੇਨਾਇਆ। ” 
- ਆਸਾ ੫, ੧੨੫, ੧੨ (402) 


ਲਵਾਂ 
“ਕਿਆ ਗੁਣ ਤੇਰੇ ਵਿਥਰਾ ਹਉ ਕਿਆ ਕਿਆ ਘਿਨਾ ਤੇਰਾ ਨਾਉ ਜੀਉ।” 
- ਸ਼ੂਹੀ ੧, ਕੁਚ ੧:੫ (762) 


ਹੋਰ ਰੂਪ: 
ਘਿੰਨਾ - 
“ਖੰਭ ਵਿਕਾਂਦੜੇ ਜੇ ਲਹਾਂ ਘਿੰਨਾ ਸਾਵੀ ਤੋਲਿ। ”” 
- ਸਲੋ ੫, ੨੧੦੧ (1426) 
(ਸੰ.) ਘਿਉ, ਘੀ 
“ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ ਲੂਣੁ ਪੰਜਵਾ ਪਾਇਆ ਘਿਰਤੁ । ” 
- ਆਸਾ ੧, ਵਾਰ ੧੯ਸ, ੧, ੧੫ (473) 


“ਫਿਰਿ ਘਿਰਿ ਅਪੁਨੇ ਗ੍ਰਿਹਿ ਮਹਿ ਆਇਆ। ” 
- ਮਾਝ ੫, ੧੦, ੨੧ (97) 
ਘਿਰੀਆ ---- ਘਿਰਿਆ ਹੋਇਆ 
““ਬਿਖਨਾ ਘਿਰੀਆ। ” 
- ਸੂਹੀ ੫, ੪੪, ੨੨੨ (746) 





1533 


“ਨਦੀਆ ਹੋਵਹਿ ਧੇਣਵਾ ਸੁੰਮ ਹੋਵਹਿ ਦੁਧੁ ਘੀਉ।” 
- ਮਾਝ ੧, ਵਾਰ ੯ਸ, ੧, ੧:੧ (141) 


“ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ। ” 

- ਸੋਰ ੫, ੨੯, ੧:੧ (617) 
ਚੂਹੇ ਦੀ ਪ੍ਰਕਾਰ ਦਾ ਜੀਵ, ਚੂਹੇ ਨਾਲੋ” ਵੱਡੀ ਹੁੰਦੀ ਹੈ 
“ਝੈਠਿ ਸਿੰਘੁ ਘਰਿ ਪਾਨ ਲਗਾਵੈ ਘੀਸ ਗਲਉਰੇ ਲਿਆਵੈ । ? 

- ਆਸਾ ਕਬ, ੬, ੨੧ (477) 


- ਮਲਾ ੧, ਵਾਰ ੧੭:੮ (1285) 


“ਜਾ ਗੁਰੁ ਕਹੈ ਉਠਹੁ ਮੇਰੇ ਭਾਈ ਬਹਿ ਜਾਹਿ ਘੁਸਰਿ ਬਗੁਲਾਰੈ । ” 
- ਗਉਂ ੪, ਵਾਰ ੨੧ਸ, ੪, ੧੨ (312) 


“ਸਤਿਗੁਰ ਕੀ ਗਣਤੈ ਘੁਸੀਐ ਦੁਖੇ ਦੁਖਿ ਵਿਹਾਇ। ”” 
- ਗਉ ੪, ਵਾਰ ੨੬ਸ, ੩, ੧:੪ (314) 


“ਸੰਪਤ ਦੋਲ ਝੋਲ ਸੰਗਿ ਝੂਲਤ ਮਾਇਆ ਮਗਨ ਭੂਮਤ ਘੁਘਨਾ। ” 
- ਸਮੁ ੫, ੪੯੨ (1387) 


- ਆਸਾ ੧, ੨੫, ੧੧ (356) 


“ਕੰਨ ਕੋਈ ਕਢਿ ਨ ਹੰਘਈ ਨਾਨਕ ਵੁਠਾ ਘੁਘਿ ਗਿਰਾਉ ਜੀਉ।” 
- ਸਿਰੀ ੫, ਅਸ ੨੯, ੫:੩ (73) 


“ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨ੍। ” 

- ਸੂਹੀ ੧, ੩, ੩:੨ (729) 
ਹੋਰ ਰੂਪ: 
ਘੁਟੀਐ - 
“ਮੇਰੇ ਮਨ ਨਾਮ ਬਿਨਾ ਜੋ ਦੂਜੈ ਲਾਗੇ ਤੇ ਸਾਕਤ ਨਰ ਜਮਿ ਘੁਟੀਐ। ” (ਨਪੀੜਦੇ 
ਹਨ) 

- ਗਉ ੪, ੫੭, ੪:੧ (170) 





1534 


“ਘੁੰਡੀ ਬਿਨੁ ਕਿਆ ਗੰਠਿ ਚੜ੍ਹਾਈਐ। ”! (ਵਲ ਦੇਣ ਤੋ ਬਿਨਾਂ ਕਿਵੇ ਗੰਢ ਪੈ ਸਕਦੀ 
ਹੈ) 
- ਗੋਂਡ ਕਬ, ੯, ੨੩ (872) 


“ਪੜੀਐ ਗੁਣੀਐ ਕਿਆ ਕਥੀਐ ਜਾਂ ਮੁੰਢਹੁ ਘੁਥਾ ਜਾਇ। ”” 
- ਸਿਰੀ ੩, ਅਸ ੨੩, ੬:੨ (68) 
ਹੋਰ ਰੂਪ: 
ਘੁਥਿਆ - 
“ਨਾਨਕ ਨਾਵਹੁ ਘੁਥਿਆ ਹਲਤੁ ਪਲਤੁ ਸਭੁ ਜਾਇ। ” (ਭੁਲਿਆਂ, ਵਿਛੜਿਆਂ) 
- ਸੋਰ ੪, ਵਾਰ ੧੭ਸ, ੩, ੧:੧ (648) 
ਘੁਥੀਆ - 
“ਖਸਮਹੁ ਘੁਥੀਆ ਫਿਰਹਿ ਨਿਮਾਣੀਆ। ”” 
- ਸਿਰੀ ੧, ਅਸ ੨੮, ੭੨ (72) 
ਘੁਥੇ - 
“ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ। ? (ਕੁਰਾਹੇ ਜਾਦੇ ਹਨ) 
- ਰਾਮ ੩, ਵਾਰ ੧੬ਸ, ੨, ੧:੪ (954) 


“ਜਨ ਨਾਨਕ ਨਾਮੁ ਮਿਲੈ ਸੁਖੁ ਪਾਂਵੈ ਹਮ ਨਾਮ ਵਿਟਹੁ ਸਦ ਘੁਮਘਾ। ” 
- ਸੂਹੀ 8, ੨, ੪੧੨ (731) 
-- ਘੁੰਮਣਘਰੇ, ਭੰਵਰ 
“ਘਰ ਘੁੰਮਣਵਾਣੀ ਭਾਈ। ”” 
- ਮਾਰੂ ੧, ੨, ੪:੧ (989) 


“ਹਉ ਵਾਰੀ ਘੁੰਮਾ ਜਾਵਦਾ। ”” 


- ਸਿਰੀ ੫, ਅਸ ੨੯, ੬੧ (73) 
ਘੁਮਾਇਆ -- ਕੁਰਬਾਨ ਹੁੰਦਾ ਹਾਂ 
“ਹਉ ਸਤਿਗੁਰ ਵਿਟਹੁ ਘੁਮਾਇਆ। ” 
- ਸਿਰੀ ੧, ਅਸ ੨੮, ੧੪:੧ (72) 
ਹੋਰ ਰੂਪ: 
ਘੁਮਾਈ - 
“ਹਉ ਘੋਲੀ ਜੀਉ ਘੋਲਿ ਘੁਮਾਈ ਗੁਰ ਦਰਸਨ ਸੰਤ ਪਿਆਰੇ ਜੀਉ। ”” 
- ਮਾਝ ੫, ੧, ੧":੧ (96) 
ਘੁਮਾਈਆ - 
“ਮਿਲਿ ਸਤਸੰਗਤਿ ਲਧਾ ਹਰਿ ਸਜਣੁ ਹਉ ਸਤਿਗੁਰ ਵਿਟਹੁ ਘੁਮਾਈਆ ਜੀਉ। ” 
(ਕੁਰਬਾਨ ਹੁੰਦੀ ਹਾਂ) 





1535 


- ਮਾਝ ੪, ੭, ੧":੩ (96) 

ਘੁਮਾਏ - 
“ਅਨਦਿਨੁ ਗੁਰੁ ਗੋਪਾਲੁ ਧਿਆਈ ਹਮ ਸਤਿਗੁਰ ਵਿਟਹੁ ਘੁਮਾਏ। ” (ਕੁਰਬਾਨ ਹਾਂ) 
- ਤੁਖਾ ੪, ਛੰਤ ੧, ੨:੬ (1114) 


“ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁਮਿ ਘੁਮਿ ਜਾਏ। ”” 
- ਤਿਲੰ ੪, ਅਸ ੨, ੨੨ (725) 


“ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨ੍ਾ ਨ ਮਾਰੇ ਘੁਮਿ। ? 
- ਸਲੋ ਫਰ, ੭:੧ (1378) 
ਵਾਰੀ, ਕੁਰਬਾਨ 
“ਤੁਮਰੇ ਜਨ ਰਾਮੁ ਜਪਹਿ ਤੇ ਉਤਮ ਤਿਨ ਕਉ ਹਉ ਘੁਮਿ ਘੁਮੇ ਘੁਮਿ ਘੁਮਿ 
ਜੀਸ। ?? 
- ਕਾਨ ੪, ੮, ੧:੨ (1297) 


- ਮਾਰੂ ੫, ਵਾਰ ੨੨ਸ, ੫. ੨:੧ (1102) 


“ਹੋਇ ਸਤਾਣਾ ਘੁਰੈ ਨ ਮਾਂਵੈ ਸਾਹਿ ਗਇਐ ਪਛੁਤਾਇ। ”” 
- ਮਲਾ ੧, ਵਾਰ ੧੯ਸ, ੧, ੨੮ (1286) 


“ਮਾਇਆ ਪਟਲ ਪਟਲ ਹੈ ਭਾਰੀ ਘਰੁ ਘੂਮਨਿ ਘੇਰਿ ਘੁਲਾਵੈ ਗੋ। ” 
- ਕਾਨ ੪, ਅਸ ੧, ੬:੧ (1308) 


“ਲੰਬੈ ਮਾਲੈ ਘੁਲਿ ਮਿਲਿ ਮਿਚਲਿ ਉੱਘੇ ਸਉੜਿ ਪਲੰਘੁ । ” 

- ਮਲਾ ੧, ਵਾਰ ੨੩ਸ, ੧, ੧੨ (1288) 
ਮਿਲਣਾ, ਰਲਣਾ (ਮਹਾਨਕੋਸ਼) ਢਲਦਾ, ਬੀਮਾਰੀ ਤੋ ਉਠਣਾ (ਸ਼ਬਦਾਰਥ); ਛੁੱਟੀ ਦਾ 
(ਦਰਪਣ) 

“ਜੇ ਕੀਚਨਿ ਲਖ ਉਪਾਵ ਤਾਂ ਕਹੀ ਨ ਘੁਲੀਐ”” 


- ਰਾਮ ੫, ਵਾਰ ੧੪:੨ (964) 


“ਘੂੰਘਟ ਕਾਢੈ ਕੀ ਇਹੈ ਬਡਾਈ। ” 
- ਗਉ ਕਬ, ੩੪, ੨:੧ (484) 


“ਲਾਜ ਮਰੰਤੀ ਮਰਿ ਗਈ ਘੂਘਟ ਖੋਲਿ ਚਲੀ। ” 





1536 
- ਰਾਮ ੧, ਓਅੰ ੧੨੯੧ (931) 


- ਆਸਾ ਕਬ, ੩੪, ੧:੧ (484) 


ਘੂਘਰੂ 
“ਨਿਰਤਿ ਕਰੇ ਕਰਿ ਮਨੂਆ ਨਾਚੈ ਆਣੇ ਘੂਘਰ ਸਾਜਾ। ” 
- ਰਾਮ ੫, ੭, ੧:੩ (884) 


- ਰਾਮ ੫, ੮, ੩੨ (885) 


- ਗੋਂਡ ਨਾਮ, ੪, ੨੧੨ (874) 


“ਜਨ ਨਾਨਕ ਪ੍ਰਭਿ ਕਿਰਪਾ ਧਾਰੀ ਤਉ ਮਨ ਮਹਿ ਹਰਿ ਰਸੁ ਘੂਟਾ। ” 
- ਸਾਰ ੫, ੩੨, ੨੨ (1210) 


ਹੋਰ ਰੂਪ: 
ਘੁਟੀਐ - 
“ਮਨ ਹਰਿ ਰਸ ਘੂਟੀਐ ਸੰਗਿ ਸਾਧੂ ਉਲਟੀਐ। ” (ਘੁੱਟ ਘੁੱਟ ਕਰਕੇ ਪੀਵੀਏ) 
- ਬਿਲਾ ੫, ੧੨੯, ੨੨ (830) 


(1) ਘੁਪ ਹਨੇਰਾ 
“ਤਮ ਅਗਿਆਨ ਮੋਹਤ ਘੂਪ। ” 
- ਬਿਲਾ ੫, ਅਸ ੨, ੨੨ (838) 
(2) “ਕੂਪ” ਦਾ ਅਪਵ੍ਰੰਸ਼, ਰੂਪ ਖੂਹ 
“ਮਨਹੁ ਜਿ ਅੰਧੇ ਘੂਪ ਕਹਿਆ ਬਿਰਦੁ ਨ ਜਾਣਨੀ। ” 
- ਸਲੋ ੧, ੧੫:੧ (1411) 
ਘੁੰਮਣਵਾਣੀ, ਭੰਵਰ 
“ਵਿਚਿ ਘੂਮਨ ਘਿਰੀਆ। ” 
- ਬਿਹਾ ੫, ੧, ੨:੩ (537) 
ਘੁੰਮਣਵਾਣੀ, ਭੰਵਰ 
“ਘੂਮਨ ਘੇਰ ਅਗਾਹ ਗਾਖਰੀ ਗੁਰ ਸਬਦੀ ਪਾਰਿ ਉਤਰੀਐ ਰੇ। ” 
- ਆਸਾ ੫, ੧੩੦, ੨੧੨ (404) 
ਹੋਰ ਰੂਪ: 





1537 


ਘੁਮਨ ਘੇਰਿ - 
“ਘੂਮਨ ਘੇਰਿ ਮਹਾ ਅਤਿ ਬਿਖੜੀ ਗੁਰਮੁਖਿ ਨਾਨਕ ਪਾਰਿ ਉਤਾਰੀ। ”” 


- ਰਾਮ ੫, ੮, ੧੧੨ (916) 
ਘੂਮਨ ਘੇਰੈ - 
“ਗ੍ਰਿਹ ਧਰਮੁ ਗਵਾਏ ਸਤਿਗੁਰੁ ਨ ਭੇਟੈ ਦੁਰਮਤਿ ਘੂਮਨ ਘੇਰੈ । ” 
- ਮਾਰੂ ੧, ਅਸ ੭, ੧:੨ (1012) 
ਘੂਮਨਿ ਘੇਰਿ - 
“ਮਾਇਆ ਪਟਲ ਪਟਲ ਹੈ ਭਾਰੀ ਘਰੁ ਘੂਮਨਿ ਘੇਰਿ ਘੁਲਾਵੈਗੋ। ” 
- ਕਾਨ ੪, ਅਸ ੧, ੬:੧ (1308) 
ਇਕ ਪ੍ਰਕਾਰ ਦਾ ਨਾਚ ਜੋ ਚੱਕਰ ਪਾ ਕੇ ਕੀਤਾ ਜਾਂਦਾ ਹੈ 
“ਹਰਿ ਹਰਿ ਹਰਿ ਜਸੁ ਘੁਮਰਿ ਪਾਵਹੁ ਮਿਲਿ ਸਤਸੰਗਿ ਓਮਾਹਾ ਰਾਮ। ”? 
੍‌੍ - ਜੈਤ ੪, ੮, ੨:੩ (698) 


- ਗਉਂ ੫, ਬਾਅ ੨੦:੩ (254) 


“ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੁਲੀਐ। ” 
- ਜੈਤ ੫, ਛੰਤ ੨, ੧:੪ (704) 


“ਜਿਸੁ ਕ੍ਰਿਪਾਲੁ ਤਿਸੁ ਸਾਧਸੰਗਿ ਘੂਲੈ। ” 


- ਆਸਾ ੫, ੮੫, ੪੨ (391) 


ਘੁੰਮਨ ਘੇਰੀ ਦਾ ਸੰਖੇਪ, ਭੰਵਰ 
“ਤੀਨਿ ਆਵਰਤ ਕੀ ਚੂਕੀ ਘੇਰ। ” 
- ਰਾਮ ੫, ੫੧, ੧:੩ (899) 


ਵਲਿਆ, ਚਾਰੇ ਪਾਸਿਓ ਰੋਕਨਾ 
“ਮਾਇਆ ਭੁਇਅੰਗਮੁ ਸਰਪੁ ਹੈ ਜਗੁ ਘੇਰਿਆ ਬਿਖੁ ਮਾਇ। ”? 
- ਸਲੋ ੩, ੨੨੧੧ (1415) 
ਹੋਰ ਰੂਪ: 
ਘੇਰੇ - 
“ਜਉ ਲਉ ਮੇਰੋ ਮੇਰੋ ਕਰਤੋ ਤਉ ਲਉ ਬਿਖੁ ਘੇਰੇ। ” (ਵਲਦਾ/ਘੇਰਦਾ ਹੈ) 
- ਗਉਂ ੫, ੧੫੯", ੩:੧ (214) 
ਘੇਰੈ - 
“ਸੁਖ ਮੈ ਆਨਿ ਬਹੁਤੁ ਮਿਲਿ ਬੈਠਤ ਰਹਤ ਚਹੁ ਦਿਸਿ ਘੇਰੈ । ” 
੍‌੍ - ਸੋਰ ੯, ੧੨, ੧:੧ (634) 
“ਅੰਗੀਕਾਰੁ ਕੀਓ ਪੁਭਿ ਅਪੁਨੈ ਕਾਢਿ ਲੀਆ ਬਿਖੁ ਘੇਰੈ। ” (ਘੇਰੇ ਤੋ) 
- ਸਾਰ ੫, ੫੦, ੧੧ (1214) 





1538 


“ਘੋਖੇ ਮੁਨਿ ਜਨ ਸਿੰਮ੍੍‌ਤਿ ਪੁਰਾਨਾ ਬੇਦ ਪੁਕਾਰਹਿ ਘੋਖ। ” 
- ਧਨਾ ੧, ੫੦, ੧:੧ (682) 


“ਉਦਮੁ ਕਰੈ ਸੁਆਨ ਕੀ ਨਿਆਈ ਚਾਰੇ ਕੁੰਟਾ ਘੋਖਾ। ” (ਫਿਰਦਾ/ਖੋਜਦਾ) 
- ਧਨਾ ੫, ੬, ੨੨ (672) 
ਘੋਖਿ - 
“ਸਿਖਾਂ ਪੁੜਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ। ” (ਚੰਗੀ ਤਰ੍ਹਾਂ ਪੜਤਾਲ 
ਕਰਕੇ) 
- ਰਾਮ ਬੰਸ ਵਾਰ ੪:੯ (967) 
ਘੋਖੇ - 
“ਘੋਖੇ ਸਾਸਤ ਬੇਦ ਸਭ ਆਨ ਨ ਕਥਤਉ ਕੋਇ। ” 
- ਗਉ ੫, ਬਾਅ ੨੦ਸ:੧ (254) 


“ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ । ?? 
- ਸੂਹੀ ੧, ੩, ੧੧ (729) 


(1) ਸੰਘਣਾ, ਘੁਪ 
“ਹਉਮੈ ਕਰਤਾ ਜਗੁ ਮੁਆ ਗੁਰ ਬਿਨੁ ਘੋਰ ਅੰਧਾਰੁ। ? 
- ਸਿਰੀ ੩, ੫੩, ੩੯੧ (34) 
(2) ਭਿਆਨਕ, ਡਰਾਉਣੇ 
“'ਬਿਖਮ ਘੋਰ ਪੰਥਿ ਚਾਲਣਾ ਪ੍ਰਾਣੀ ਰਵਿ ਸਸਿ ਤਲ ਨ ਪ੍ਰਵੇਸੰ। ” 
- ਸਿਰੀ ਡਿਲੋ ੨, ੩੧ (92) 
(3) ਘੋੜਾ 
“ਘੋਰ ਮਹਲ ਸਦਾ ਰੰਗਿ ਰਾਤਾ। ”? 
- ਸ਼ੂਹੀ ੫, ੨੦, ੨੨੧ (741) 
“ਘੋਰ ਬਿਨਾ ਕੈਸੇ ਅਸਵਾਰ। ”? 
- ਗੋਂਡ ਕਬ, ੯, ੩:੩ (872) 
(4) ਘਨਘੋਰ, ਅਵਾਜ਼ 
“ਚਾੜਿਕ ਮੋਰ ਬੋਲਤ ਦਿਨੁ ਰਾਤੀ ਸੁਨਿ ਘਨਿਹਰ ਕੀ ਘੋਰ। ? 
- ਮਲਾ ੪, ੮, ੨:੧ (1265) 
(5) ਗਜਦਾ 
“ਘਨਹਰ ਘੋਰ ਦਸੌ ਦਿਸਿ ਬਰਸੈ ਬਿਨੁ ਜਲ ਪਿਆਸ ਨ ਜਾਈ। ”? 
- ਮਲਾ ੧, ਅਸ ੧, ੩੨ (1273) 
(6) ਕਰੜੇ, ਸਖਤ 
“ਘੋਰ ਦੁਖ੍ਰੰ ਅਨਿਕ ਹੜ੍ਹ ਜਨਮ ਦਾਰਿੰਦੁ ਮਹਾ ਬਿਖ੍ਹਾਦੰ। ” 
- ਸਸਾ ੫. ੧੮:੧ (1355) 


(7) ਡੂੰਘੇ 





1539 


“ਕਲਿ ਘੋਰ ਸਮੁਦੁ ਮੈ ਬੂਡਤ ਥੇ ਕਬਹੂ ਮਿਟਿ ਹੈ ਨਹੀ ਰੇ ਪਛੁਤਾਯਉ । ” 
- ਸਵ ੫, ਮਯ ੬:੨ (1409) 
ਮੌਖੇ 
“ਪਾਵਕ ਤੋਅ ਅਸਾਧ ਘੋਰੰ ਅਗਮ ਤੀਰ ਨਹ ਲੰਘਨਹ। ” 
- ਸਸ ੫, ੫੮:੪ (1359) 
-<<= ਘੋਰ%ਅੰਧਾਰ, ਘੁੱਪ ਹਨੇਰਾ 
“ਹਰਿ ਮੰਦਰੁ ਏਹੁ ਜਗਤੁ ਹੈ ਗੁਰ ਬਿਨੁ ਘੋਰੰਧਾਰ। ”” 
- ਪੁਭਾ ੩, ਅਸ ੧, ੫:੧ (1346) 


“ਧੁਨਿ ਵਾਜੇ ਅਨਹਦ ਘੋਰਾ। ” 
- ਰਾਮ ੧, ੧੦, ੨੧ (879) 


“ਪਾਪੀਆ ਨੋ ਨ ਦੇਈ ਥਿਰੁ ਰਹਣਿ ਚੁਣਿ ਨਰਕ ਘੋਰਿ ਚਾਲਿਅਨੁ। ”? 
ਹੋਰ ਰੂਪ: 
ਘੋਰੀ - 
“ਸਿਮਰਤ ਨਾਹਿ ਸਿਰੀਧਰ ਠਾਕੁਰ ਮਿਲਤ ਅੰਧ ਦੁਖ ਘੋਰੀ। ” 
- ਸਾਰ ੫, ੯੪, ੧":੨ (1222) 


੨ 


“ਨਰਕ ਘੋਰੁ ਦੁਖ ਖੂਹੁ ਹੈ ਓਥੈ ਪਕੜਿ ਓਹੁ ਢੋਇਆ। ” 
- ਗਉਂ ੪, ਵਾਰ ੧੬ਸ, ੪, ੧:੨ (309) 


(2) ਘੋੜੇ 
“ਪੜ ਕਲੜ ਨ ਸੰਗਿ ਸੋਭਾ ਹਸਤ ਘੋਰਿ ਵਿਕਾਰੀ। ? 
- ਬਿਹਾ ੫, ਛੰਤ ੯, ੧:੫ (547) 
(1) ਡਰਾਉਣੇ, ਵੇਖੋ (ਘੋਰਿ) (1) 
(2) ਘੁਪ, ਸੰਘਣਾ 
“ਦੁਇ ਪੁੜ ਜੋੜਿ ਵਿਛੋੜਿਅਨੁ ਗੁਰ ਬਿਨੁ ਘੋਰੁ ਅੰਧਾਰੋ । ”” 
- ਵਡ ੧, ਅਲਾ ੩, ੧੩ (580) 
ਘੋੜੇ ਉਤੇ 
“ਪਰੈ ਚਰਿ ਭੈਸ ਚਰਾਵਨ ਜਾਈ। ”” 
- ਅਸ ਕਬ, ੨੨, ੪੯੧ (481) 
(1) ਸਦਕੇ, ਵਾਰੀ 
“ਹਉ ਘੋਲੀ ਜੀਉ ਘੋਲਿ ਘੁਮਾਈ ਗੁਰ ਦਰਸਨ ਸੰਤ ਪਿਆਰੇ ਜੀਉ। ” 
- ਮਾਝ ੫, ੧, ੧%":੧ (96) 





1540 


“ਗੁਰ ਵਿਟੜਿਅਹੁ ਹਉ ਘੋਲੀ ਮੇਰੇ ਪਿਆਰੇ ਜਿਨਿ ਹਰਿ ਮੇਲਾਈਆ। ”? 
- ਆਸਾ ੪, ਛੰਤ ੨੧, ੪੨ (452) 
(2) ਘੋਲ/ਰਲਾ ਕੇ 
“ਘੋਲਿ ਮਹਾ ਰਸੁ ਅੰਮ੍ਰਿਤੁ ਤਿਹ ਪੀਆ। ?” 
- ਗਉਂ ੫, ਬਾਅ ੨੦੭ (254) 
ਘੋਲੀਆ =- 
“ਹਰਿ ਜਾਣਹਿ ਸੇਈ ਬਿਰਹੁ ਹਉ ਤਿਨ ਵਿਟਹੁ ਸਦ ਘੁਮਿ ਘੋਲੀਆ। ”? 
- ਗਉ ੪, ਵਾਰ ੧੯ਸ, ੪, ੧:੨ (311) 
ਘੋਲੇ - 
“ਹਰਿ ਵਿਟੜਿਅਹੁ ਸਦਾ ਘੋਲੇ ਜੀਉ। ”” 
- ਮਾਝ ੪, ੬੬, ੨੪ (173) 


“ਘੋਲੀ ਗੇਰੂ ਰੰਗੁ ਚੜਾਇਆ ਵਸਤੁ ਭੇਖ ਭੇਖਾਰੀ। ” 
- ਮਾਰੂ ੧, ਅਸ ੭, ੨:੧ (1012) 


“ਚੜਿ ਕੈ ਘੋੜੇ ਕੁੰਦੇ ਪਕੜਹਿ ਖੂੰਡੀ ਦੀ ਖੇਡਾਰੀ। ” 
- ਗਉਂ ੫. ਵਾਰ ੧੯ਸ, ੫, ੨:੧ (322) 
ਇਕ ਚੌਪਾਇਆ ਜਾਨਵਰ ਜੋ ਸਵਾਰੀ ਲਈ ਵਰਤਿਆ ਜਾਂਦਾ ਹੈ, ਅਸ਼ਵ 
“ਘੋੜਾ ਕੀਤੋ ਸਹਜ ਦਾ ਜਤੁ ਕੀਓ ਪਲਾਣੁ । ”” 
- ਰਾਮ ਬਸ, ਵਾਰ ੬:੬ (968) 


ਹੋਰ ਰੂਪ: 
ਘੋੜੀ - 
“ਚੜਿ ਦੇਹੜਿ ਘੋੜੀ ਬਿਖਮੁ ਲਘਾਏ ਮਿਲੁ ਗੁਰਮੁਖਿ ਪਰਮਾਨੰਦਾ। ”” 
- ਵਡ ੪, ਘੋੜੀ ੧, ੪:੪ (575) 


ਘੋੜੇ - 
“ਘੋੜੇ ਪਾਖਰ ਸੁਇਨੇ ਸਾਖਤਿ ਬੂਝਣੁ ਤੇਰੀ ਵਾਟ। ” 
- ਸਿਰੀ ੧, ੭, ੩:੧ (16) 


- ਗਉ ਕਬ, ੫੯, ੨:੧ (336) 


ਘਿਓ, ਘੀ 
“ਧੂਪ ਦੀਪ ਘਿਿਤ ਸਾਜਿ ਆਰਤੀ। ” 
- ਧਨਾ ਸੈਣਿ, ੧, ੧:੧ (695) 


ਕ 





1541 


- ਗਉ ੫. ਬਾਅ ੫:੧ (251) 


““ਛੰੈ ਡਿਆਨੁ ਬੂਝੈ ਜੇ ਕੋਈ ਪੜਿਆ ਪੰਡਿਤੁ ਸੋਈ। ” 
- ਆਸਾ ੧, ਪਟੀ ੪:੧ (432) 


ਗਿਣਤੀ 
“ਛਣਤੀ ਛਣੀ ਨਹੀ ਕੋਊ ਛੂਟੈ । ” 


- ਗਉ ੫. ਬਾਅ ੨੧੫ (254) 


ਗਿਣ ਕੇ 
““ਛਣਿ ਘਾਲੇ ਸਭ ਦਿਵਸ ਸਾਸ ਨਹ ਬਢਨ ਘਟਨ ਤਿਲੁ ਸਾਰ। ” 
- ਗਉ ੫, ਬਾਅ ੨੧ਸ:੧ (254) 


ਬਣੀ - 
“ਛਣਤੀ ਛਣੀ ਨਹੀ ਕੋਊ ਛੂਟੈ । ” 
- ਗਉ ੫. ਬਾਅ ੨੧੫ (254) 


ਪ੍ਰਾਪਤ ਹੋਵੇ 
“ਸਿੰਧ ਭਾਇਐ ਸਿਮਰਹਿ ਨਾਹੀ ਨੰਨੈ ਨਾ ਤੁਧੁ ਨਾਮੁ ਲਇਆ। ? (ਸਿਧੀ ਪ੍ਰਾਪਤ 
ਹੋਵੇ) 

- ਆਸਾ ੩, ਪਟੀ ੨੯੧ (434) 
ਗਿਆਤਾ, ਜਾਣਨਹਾਰ 
“ਬੰਭਾ ਖਟੁ ਸਾਸਤਜ੍ਰ ਹੋਇ ਭਿਆਤਾ। ”” 

- ਗਉ ੫. ਬਾਅ ੧੬:੧ (253) 
ਗਿਆਨ, ਜਾਣਕਾਰੀ 
“ਅਨਿਕ ਭੇਖ ਅਰੁ ਭਿਆਨ ਧਿਆਨ ਮਨ ਹਰਿ ਮਿਲਿਅਉ ਨ ਕੋਇ।” 

- ਗਉਂ ੫, ਬਾਅ ਪਸ:੧ (251) 
ਗਿਆਨਵਾਨ 
“ਕਹੁ ਨਾਨਕ ਕਿਰਪਾ ਭਈ ਭਗਤੁ ੜਿਆਨੀ ਸੋਇ। ” 

- ਗਉਂ ੫. ਬਾਅ ਪਸ:੨ (251) 
ਗਿਆਨ 
“ਛੰਡਾ ਛਿਆਨੁ ਨਹੀ ਮੁਖ ਬਾਤਉ। ”” 

- ਗਉ ੫. ਬਾਅ ੫:੧ (251) 
ਹੜੱਪ ਕਰ ਲਏ, ਖਾ ਲਏ 
“ਬੰਡਾ ਬ੍ਰਾਸੈ ਕਾਲੂ ਤਿਹ ਜੋ ਸਾਕਤ ਪੁਭਿ ਕੀਨ। ”? 





1542 


- ਗਉਂ ੫. ਬਾਅ ੨੧:੧ (254) 


ਚ 


“ਸੰਤ ਆਚਰਣ ਸੰਤ ਚੋ ਮਾਰਗੁ ਸੰਤ ਚ ਓਲ੍ਗ ਓਲੁਗਣੀ । ”” 
- ਆਸਾਂ ਰਵਿ, ੨, ੨੧ (486) 


< 


ਆਖ, ਬੋਲ 
“ਨਾ ਝੁਰੁ ਹੀਅੜੇ ਸਚੁ ਚਉ ਨਾਨਕ ਸਚੋ ਸਚੁ । ? 

- ਮਾਰੂ ੩, ਵਾਰ ੪ਸ, ੩, ੨:੨ (1088) 
“ਤੂ ਚਉ ਸਜਣ ਮੈਡਿਆ ਡੇਈ ਸਿਸੁ ਉਤਾਰਿ। ” (ਤੂ ਆਖ, ਕਹਿ) 


- ਮਾਰੂ ੫, ਵਾਰ ੧ਸ, ੫, ੧:੧ (1094) 
“ਮੁਖ ਸੁਹਾਵੇ ਨਾਮੁ ਚਉ ਆਠ ਪਹਰ ਗੁਣ ਗਾਉ। ” (ਸਿਮਰ, ਉਚਾਰਨ ਕਰ) 
- ਮਾਰੂ ੫. ਵਾਰ ੧੪ਸ, ੫, ੩:੧ (1099) 
---- ਸਠ ਜਮਾ ਚਾਰ, 64 
“ਆਠ ਜਾਮ ਚਉਸਠਿ ਘਰੀ ਤੁਅ ਨਿਰਖਤ ਰਹੈ ਜੀਉ । ? 
- ਸਲੋ ਕਬ, ੨੩੫੧੧ (1377) 


“ਚਾਰਿ ਬਰਨ ਚਉਹਾ ਕੇ ਮਰਦਨ ਖਟੁ ਦਰਸਨ ਕਰ ਤਲੀ ਰੇ। ” 
- ਆਸਾ ੫, ੧੩੨, ੧:੧ (404) 


- ਮਾਰੂ ਨਾਮ, ੧, ੧੨ (1105) 
---- ਚਾਰ ਕਉਡਾਂ ਦਾ 
“ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ। ” 
- ਆਸ ੧, ਵਾਹ ੧ਪ੫ਸ, ੧, ੧:੫ (471) 
ਚਉਕੜੀ ---- ਮੰਡਲੀ, ਮੰਡਲੀ 
“ਦੁਸਟ ਚਉਕੜੀ ਸਦਾ ਕੂੜੁ ਕਮਾਵਹਿ ਨਾ ਬੂਝਹਿ ਵੀਚਾਰੈ । ” 
- ਸੋਰ ੩, ੫, ੨੧੧ (601) 
ਰਸੋਈ ਦਾ ਚਾਰ ਕੋਨਾ ਮੰਡਲ (ਭਾਵ ਰੋਟੀ ਪਕਾਣ ਦਾ ਸਥਾਨ) 
“ਮੈਲਾ ਚਉਕਾ ਮੈਲੈ ਥਾਇ। ”” 
- ਮਾਝ ੩, ਅਸ ੨੦, ੭੧੨ (121) 


- ਸੋਰ ੫, ੬੮, ੧:੨ (626) 





1543 


“ਚਉਕੇ ਵਿਣੁ ਹਿੰਦਵਾਣੀਆ ਕਿਉ ਟਿਕੇ ਕਢਹਿ ਨਾਇ। ”” 
- ਆਸਾ ੧, ਅਸ ੧੧, ੬੨ (417) 
“ਝੁਠੇ ਚਉਕੇ ਨਾਨਕਾ ਸਚਾ ਏਕੋ ਸੋਇ। ” (ਚਉਕੇ ਵਿਚ) 
- ਮਾਰੂ ੩, ਵਾਰ ੧੧ਸ, ੩, ੧:੩ (1090) 
ਹੋਰ ਰੂਪ: 
ਚਉਕੈ - 
“ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ। ” (ਚਉਕੇ ਵਿਚ) 
- ਆਸਾ ੧, ਵਾਰ ੧੫ਸ, ੧, ੧੨੫ (471) 
ਚਾਰ ਟੁਕੜੇ ਹੋਵਾਂ ਭਾਵ ਕੁਰਬਾਨ ਹੋਵਾਂ, ਵਾਰਨੇ ਜਾਵਾਂ 
“ਹਉ ਤਿਸੁ ਵਿਟਹੁ ਚਉਖੰਨੀਐ ਮੈ ਨਾਮ ਕਰੇ ਪਰਗਾਸ। ”” 
- ਸਿਰੀ ੪, ੬੬, ੧:੩ (40) 
ਚਹੁੰਆਂ ਪਾਸੇ 
“ਚਉਗਿਰਦ ਹਮਾਰੈ ਰਾਮ ਕਾਰ ਦੁਖੁ ਲਗੈ ਨ ਭਾਈ। ”” 
- ਬਿਲਾ ੫, ੭੯, ੧੨ (819) 


ਹੋਰ ਰੂਪ: 
ਚਉਗਿਰਦਿ - 
“ਚਉਕੀ ਚਉਗਿਰਦਿ ਹਮਾਰੇ । ” 


- ਸੋਰ ੫, ੬੮, ੧:੨ (626) 
ਚਾਰ ਗੁਣਾਂ 
“ਉਸ ਤੇ ਚਉਗੁਨ ਕਰੈ ਨਿਹਾਲੂ। ” 

- ਗਉਂ ੫. ਸੁਖ ੫, ੨੯ (268) 
ਚਾਰ ਜਨਿਆਂ ਵਲੋਂ ਚੁਕਿਆ ਹੋਇਆ, ਦੁਸ਼ਟ ਮੰਡਲੀ ਵਲੋਂ ਭੜਕਾਇਆ ਹੋਇਆ 
(ਮਹਾਨਕੋਸ਼) ਚਹੂੰਆਂ ਪਾਸੇ ਭਉਣ ਵਾਲਾ, ਚੁਫੇਰ ਗੜੀਆਂ (ਸ਼ਬਦਾਰਥ) 

“ਸੇਖਾ ਚਉਚਕਿਆ ਚਉਵਾਇਆ ਏਹੁ ਮਨੁ ਇਕਤੁ ਘਰਿ ਆਣਿ। ? 

- ਸੋਰ ੪, ਵਾਰ ੧੧ਸ, ੩, ੧:੧ (646) 
ਚਾਰ ਗੁਣਾਂ 
“ਦੂਣੀ ਚਉਣੀ ਕਰਾਮਾਤਿ ਸਚੇ ਕਾ ਸਚਾ ਢੋਆ। ” 

- ਰਾਮ ਬਸ, ਵਾਰ ੮:੮ (968) 
ਗਊਆਂ, ਆਦਿ ਦਾ ਵੱਗ 
“ਚਉਣੇ ਸੁਇਨਾ ਪਾਈਐ ਚੁਣਿ ਚੁਣਿ ਖਾਵੈ ਘਾਸੁ । ” 

- ਮਾਝ ੧, ਵਾਰ ੧੨ਸ, ੧, ੧੧੬ (143) 
ਤੀਹ ਤੇ ਚਾਰ, 34. ਚੌੱਤੀ 
“ਨਾਨਾ ਖਿਆਲ ਪੁਰਾਨ ਬੇਦ ਬਿਧਿ ਚਉਤੀਸ ਅੱਖਰ ਮਾਂਹੀ। ” 
- ਸੋਰ ਰਵਿ, ੪, ੨੧ (658) 


ਚਉਥਹਿ ---- ਚਉਥੀ ਥਾਂ ਤੇ, ਚੌਥੀ ਥਿਤ ਰਾਹੀ ਉਪਦੇਸ਼ ਹੈ 





1544 


“ਚਉਥਹਿ ਚੰਚਲ ਮਨ ਕਉ ਗਹਹੁ । ”” 
- ਗਉਂ ਕਬ, ੫:੧ (343) 


ਚਉਥੜੀ ---- ਚੌਥੀ 


ਚਉਦਸ ---- 


“ਹਰਿ ਚਉਥੜੀ ਲਾਵ ਮਨਿ ਸਹਜੁ ਭਇਆ ਹਰਿ ਪਾਇਆ ਬਲਿ ਰਾਮ ਜੀਉ।” 
- ਸੂਹੀ ੪, ਛੰਤ ੨, ੪:੧ (774) 


“ਤੇ ਤੇ ਗੁਣ ਮਾਇਆ ਮੋਹੁ ਹੈ ਗੁਰਮੁਖਿ ਚਉਥਾ ਪਦੁ ਪਾਇ। ” (ਚਉਥਾ ਪਦ ਭਾਵ 
ਵਿ ਅਡੋਲਤਾ ਵਾਲੀ ਅਵਸਥਾ) 
- ਸਿਰੀ ੩, ੪੪, ੧:੧ (40) 


“ਚਉਥਿ ਉਪਾਏ ਚਾਰੇ ਬੇਦਾ। ” 
- ਬਿਲਾ ੧, ਥਿਤੀ ੫:੧ (839) 


“ਚਉਥੀ ਪਉੜੀ ਗੁਰਮੁਖਿ ਉਚੀ ਸਚੋ ਸਚੁ ਕਮਾਵਣਿਆ। ” (ਸਹਜ ਦੀ ਉਚੀ 
ਅਵਸਥਾ) 
- ਮਾਝ ੩, ਅਸ ੭, ੪:੩ (113) 
“ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ। ” (ਚਉਥੀ ਗਲ ਇਹ ਹੈ) 
- ਮਾਝ ੧, ਵਾਰ ੭ਸ, ੧, ੩੩ (141) 
ਹੋਰ ਰੂਪ: 
ਚਉਥੇ - 
“ਤੀਜੈ ਝਾਖ ਝਖਾਇਆ ਚਉਥੈ ਭੋਰੁ ਭਇਆ। ”? 
- ਸਿਰੀ ੫, ੭੪, ੩੨ (43) 
ਚਉਥੈ - 
“ਸਤਿਗੁਰਿ ਮਿਲਿਐ ੜ੍ਹਿਕੁਟੀ ਛੂਟੈ ਚਉਥੈ ਪਦਿ ਮੁਕਤਿ ਦੁਆਰੁ । ” 
- ਸਿਰੀ ੩, ੫੧, ੨:੩ (33) 
ਚੌੰਦਵੀ ਤਿਥਿ 
“ਚਉਦਸ ਅਮਾਵਸ ਰਚਿ ਰਚਿ ਮਾਂਗਹਿ ਕਰ ਦੀਪਕੁ ਲੈ ਕੂਪਿ ਪਰਹਿ। ” 
- ਰਾਮ ਕਬ, ੫, ੨੨ (970) 


ਹੋਰ ਰੂਪ: 
ਚਉਦਸਿ - 
“ਚਉਦਸਿ ਚਉਦਹ ਲੋਕ ਮਝਾਰਿ। ” 


- ਗਉ ਕਬ, ਥਿਤੀ ੧੫:੧ (344) 
ਚੌਦਾਂ, 14 
“ਦੁਇ ਦੀਵੇ ਚਉਦਹ ਹਟਨਾਲੇ। ” 
- ਸੂਹੀ ੩, ਵਾਰ ੧੩ਸ, ੧, ੧:੧ (789) 





1545 


ਚੌਦਵੀ' ਥਿਤ ਦੁਆਰਾ 
“ਚਉਦਹਿ ਚਾਰਿ ਕੁੰਟ ਪਰ੍ਭ ਆਪ। ” 

- ਗਉ ੫. ਥਿਤੀ ੧੪:੧ (299) 
ਉਚਾਰਨ ਕਰਦਾ 
“ਹਰਿ ਕੇ ਸੰਤ ਮਿਲਹੁ ਮਨੁ ਦੇਵਾ ਜੋ ਗੁਰਬਾਣੀ ਮੁਖਿ ਚਉਦਾ ਜੀਉ। ” 

- ਮਾਝ ੪, ੫. ੨੩ (95) 

ਹੋਰ ਰੂਪ: 
ਚਉਦਿਆ - 
“ਗੁਰੁ ਪਾਇਆ ਵੇ ਸੰਤ ਜਨੋ ਮਨਿ ਆਸ ਪੂਰੀ ਹਰਿ ਚਉਦਿਆ। ” (ਜਪਦਿਆਂ) 

- ਸੂਹੀ ੪, ਛੰਤ ੬, ੨:੩ (776) 
ਚਉਦੋ - 

“ਹਠ ਮੰਝਾਹੂ ਸੋ ਧਣੀ ਚਉਦੋ ਮੁਖਿ ਅਲਾਇ। ” (ਬੋਲਦਾ) 

- ਮਾਰੂ ੫, ਵਾਰ ੧੨ਸ, ੫, ੧:੨ (1098) 
ਮੁਖੀਆ 
“ਚਉਧਰੀ ਰਾਉ ਸਦਾਈਐ ਜਲਿ ਬਲੀਐ ਅਭਿਮਾਨ। ”” 

- ਸਿਰੀ ੧, ਅਸ ੧੬, ੬:੨ (63) 
ਇਕ ਖੇਡ ਜੋ ਚਾਰ ਪਲਿਆਂ ਵਾਲੇ ਕਪੜੇ ਉਪਰ ਖਾਨੇ ਬਣਾ ਕੇ ਖੇਡੀ ਜਾਂਦੀ ਹੈ। 
“ਹਉਮੈ ਚਉਪੜਿ ਖੇਲਣਾ ਝੂਠੇ ਅਹੰਕਾਰਾ। ” 

- ਆਸਾ ੧, ਅਸ ੨੨, ੫:੧ (422) 
ਚਾਰ ਪਾਵਿਆਂ ਵਾਲੀ 
“ਾਟ ਮਾਂਗਉ ਚਉਪਾਈ। ” 
- ਸੋਰ ਕਬ, ੧੧, ੩:੧ (656) 
ਉਪਰਲੀ ਮੰਜ਼ਲ ਦਾ ਕਮਰਾ/ਘਰ 
“ਪੁੜੁ ਧਰਤੀ ਪੁੜੁ ਪਾਣੀ ਆਸਣੁ ਚਾਰਿ ਕੁੰਟ ਚਉਬਾਰਾ” 
- ਸੋਰ ੧, ੪, ੧੧ (596) 


ਹੋਰ ਰੂਪ: 
ਚਉਬਾਰੇ - 
“ਸੇ ਅਸਥਲ ਸੋਇਨ ਚਉਬਾਰੇ । ”” 


- ਮਾਝ ੫, ੩੭, ੧੨ (105) 
(1) ਉਪਰਲੀ ਮੰਜ਼ਲ ਦੇ ਕਮਰੇ/ਘਰ, ਵੇਖੋ “ਚਉਬਾਰਾ? 
(2) ਚਹੁੰ ਤਰਫ ॥ 
“ਪਵਨ ਕੋਟਿ ਚਉਬਾਰੇ ਫਿਰੇ । ” (ਕੋੜਾਂ ਹਵਾਵਾਂ ਤੇਰੇ ਚਹੁੰਆ ਪਾਸੇ ਫਿਰਦੀਆਂ 
ਹਨ) 
- ਭੈਰ ਕਬ, ਅਸ ੨, ੩੧ (1163) 


ਚਵੀ, 24 





1546 


“ਬ੍ਰ ਹਮਨ ਗਿਆਸ ਕਰਹਿ ਚਉਬੀਸਾ ਕਾਜੀ ਮਹ ਰਮਜਾਨਾ। ”” 
- ਪ੍ਰਭਾ ਕਬ, ੨, ੩੧ (1349) 


- ਰਾਮ ਬੇਣੀ, ੧, ੮:੧ (974) 


“ਚਉਰ ਢੂਲ ਜਾਂ ਚੈ ਹੈ ਪਵਣੂ। ” 

- ਮਲਾ ਨਾਮ, ੧, ੩:੩ (1292) 

-<- ਗਿਣਤੀ ਦੀ ਇਕ ਇਕਾਈ, ਅੱਸੀ ਤੇ ਚਾਰ, 84 

“ਲਖ ਚਉਰਾਸੀ ਰਿਜਕੁ ਆਪਿ ਅਪੜਾਏ । ” 

- ਮਾਝ ੩, ਅਸ ੫, ੮:੨ (112) 
ਹੋਰ ਰੂਪ: 
ਚਉਰਾਸੀਹ - 
“ਲਖ ਚਉਰਾਸੀਹ ਭਰਮਦੇ ਭੂਮਿ ਭੂਮਿ ਹੋਇ ਖੁਆਰੁ । ? 

- ਸਿਰੀ ੩, ੩੬, ੩:੩ (27) 


“ਕੇਸਾ ਕਾ ਕਰਿ ਬੀਜਨਾ ਸੰਤ ਚਉਰੁ ਢੁਲਾਵਉ। ” 
- ਸੂਹੀ ੫, ੪੨, ੧:੧ (745) 
ਚਉਵਾਇਆ - ਚਹੁੰਆਂ ਹਵਾਵਾਂ ਨਾਲ ਇਧਰ ਉਧਰ ਝੂਲਦਾ ਭਾਵ ਚਹੁੰਆਂ ਪਾਸੇ ਰਟਨ ਕਰਨ ਵਾਲਾ 
“ਸੇਖਾ ਚਉਚਕਿਆ ਚਉਵਾਇਆ ਏਹੁ ਮਨ ਇਕਤੁ ਘਰਿ ਆਇ। ”” 
-ਸੋਰ ੪, ਵਾਰ ੧੧, ੩, ੧:੧ (646) 
ਰੜਾ, ਬਰੇਤਾ 
“ਰੇ ਨਰ ਨਾਵ ਚਉੜਿ ਕਤ ਬੋੜੀ। ”” 
- ਗਉਂ ਕਬ, ੨੪, ੧":੧ (328) 


“ਦੂਣ ਚਊਣੀ ਦੇ ਵਡਿਆਈ ਸੋਭਾ ਨੀਤਾ ਨੀਤ। ” 


- ਸੋਰ ੫, ੩੭, ੧":੨ (618) 
-<<= ਚਾਉ ਹੈ 
“ਹਉ ਨਿਰਖਤ ਫਿਰਉ ਸਭਿ ਦੇਸ ਦਿਸੰਤਰ ਮੈ ਪ੍ਰਭ ਦੇਖਨ ਕਉ ਬਹੁਤੁ ਮਨਿ 
ਚਈਆ। ”” 
- ਬਿਲਾ ੪, ਅਸ ੫, ੨:੧ (836) 


- ਤਿਲੰ ੫, ੧, ੧":੧ (723) 





1547 


“ਕਰਿ ਫਕਰੁ ਦਾਇਮ ਲਾਇ ਚਸਮੇ ਜਹ ਤਹਾ ਮਉਜੂਦੁ । ”” 

- ਤਿਲੰ ਕਬ, ੧, ੩:੨ (727) 
ਸਮੇ ਦੀ ਇਕ ਬਹੁਤ ਛੋਟੀ ਇਕਾਈ ਭਾਵ ਇਕ ਪਲ ਦਾ ਤੀਹਵਾਂ ਹਿੱਸਾ, ਥੋੜਾ ਚਿਰ 
ਵੀ 
“ਮਿਹਰ ਕਰੇ ਜੇ ਆਪਣੀ ਚਸਾ ਨ ਵਿਸਰੈ ਸੋਇ। ”” 

- ਸਿਰੀ ੫, ੮੯, ੧:੩ (49) 
ਹੋਰ ਰੂਪ: 
ਚਸਾਈ - 

“ਸੇਵਉ ਸਾਧ ਗਹਉ ਓਟ ਚਰਨਾ ਨਹ ਬਿਸਰੈ ਮੁਹਤੁ ਚਸਾਈ। ” 
- ਸੋਰ ੫, ੩, ੧":੨ (609) 
ਚਸਾਹਾ - 
ਨ ਆਗਿਆ ਪਾਰਬ੍ਹਮ ਕੀ ਉਠਿ ਜਾਸੀ ਮੁਹਤ ਚਸਾਹਾ। ” 
- ਆਸਾ ੫, ੧੨੩, ੩੨ (402) 
ਚਸਿਅਹੁ ---- ਥੋੜਾ, ਬਹੁਤ ਥੋੜਾ 
“ਨਾਨਕ ਚਸਿਅਹੁ ਚੁਖ ਬਿੰਦ ਉਪਰਿ ਆਖਣੁ ਦੋਸੁ। ? 
- ਸਾਰ ੪, ਵਾਰ ੧੦ਸ, ੧, ੨:੪ (1241) 
ਚਸਿਆ ---- ਸਮੇ ਦੀ ਇਕ ਛੋਟੀ ਇਕਾਈ, ਵੇਖੋ “ਚਸਾ” 
“ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ। ”? 
- ਆਸਾ ੧, ਸੋਹ ੨, ੨੧ (12) 


“ਜਿਉ ਮੋਹਿਓ ਉਨਿ ਮੋਹਨੀ ਬਾਲਾ ਉਸ ਤੇ ਘਟੈ ਨਾਹੀ ਰੁਚ ਚਸੂਆ। ”” 
- ਗਉ ੫, ੧੨੭", ੩:੨ (206) 


ਸਮੇ ਦੀ ਇਕ ਬਹੁਤ ਛੋਟੀ ਇਕਾਈ 
“ਧੰਨੁ ਮੂਰਤ ਚਸੇ ਪਲ ਘੜੀਆ ਧੰਨਿ ਸੁ ਓਇ ਸੰਜੋਗਾ ਜੀਉ।” 
- ਮਾਝ ੫, ੧੭, ੧੩ (99) 


- ਸੋਰ ਕਬ, ੭, ੨੧ (655) 


“ਸੇਈ ਸੁਖੀਏ ਚਹੁ ਜੁਗੀ ਜਿਨਾ ਨਾਮੁ ਅਖੁਟੁ ਅਪਾਰੁ। ” 

- ਸਿਰੀ ੩, ੩੪, ੩:੪ (26) 
“ਬਾਰਹ ਮਹਿ ਰਾਵਲ ਖਪਿ ਜਾਵਹਿ ਚਹੁ ਛਿਅ ਮਹਿ ਸੰਨਿਆਸੀ। ” (ਚਾਰ ਤੇ ਛੇ 
ਦਸਾਂ ਵਿਚ) 

- ਪ੍ਰਭਾ ੧, ੧੬, ੧:੧ (1332) 
(2) ਚਾਰ ਵੇਦ (ਭਾਵ) 
“ਅਸਟ ਦਸੀ ਚਹੁ ਭੇਦੁ ਨ ਪਾਇਆ। ” 





1548 


- ਆਸਾ ੧, ੨੦, ੫:੩ (355) 
(3) ਚਾਰ ਜੁਗ (ਭਾਵ) 
“ਚਹੁ ਮਹਿ ਏਕੈ ਮਟੁ ਹੈ ਕੀਆ। ” 
- ਰਾਮ ੫, ੧੨, ੪:੧ (886) 
-<<- ਚਹੁੰਆਂ ਪਾਸਿਆਂ ਤੋ 
“ਸੁਖ ਮੈ ਆਨਿ ਬਹੁਤੁ ਮਿਲਿ ਬੈਠਤ ਰਹਤ ਚਹੂ ਦਿਸਿ ਘੇਰੇ। ” 
- ਸੋਰ ੯, ੧੨, ੧:੧ (634) 


“ਕਬੀਰ ਚਕਈ ਜਉ ਨਿਸਿ ਬੀਛੁਰੈ ਆਇ ਮਿਲੈ ਪਰਭਾਤਿ। ”” 

- ਸਲੋ ਕਬ, ੧੨੫੧ (1371) 
ਚਕ ਉਪਰ, ਕੁਮਿਹਾਰ ਦਾ ਉਹ ਪਹੀਆ ਜਿਸ ਉਪਰ ਉਹ ਬਤਰਨਾਂ ਨੂੰ ਘੜਦਾ/ ਸ਼ਕਲ 
ਦਿਦਾ ਹੈ। 

“ਕਰਣੀ ਤੇ ਕਰਿ ਚਕਹੁ ਢਾਲਿ। ” 
- ਰਾਮ ੧, ੭, ੨:੩ (878) 


“ਜਿਨ ਕਉ ਦਇਆਲੁ ਹੋਆ ਮੇਰਾ ਸੁਆਮੀ ਤਿਨਾ ਸਾਧ ਜਨਾ ਪਗ ਚਕਟੀ। ” 
- ਦੇਵ ੪, ੬, ੨੧ (528) 


“ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਕਵੀ ਸੂਰ। ” 
- ਸਿਰੀ ੧, ਅਸ ੧੧, ੫:੧ (60) 


(1) ਪੱਥਰ ਦੇ ਪੁੜ ਜਿਨ੍ਹਾਂ ਵਿਚ ਦਾਣੇ ਪੀਸੇ ਜਾਂ ਦਲੇ ਜਾਂਦੇ ਹਨ 
“ਦੁਇ ਪੁੜ ਚਕੀ ਜੋੜਿ ਕੈ ਪੀਸਣ ਆਇ ਬਹਿਠੁ । ”” 
- ਮਾਝ ੧, ਵਾਰ ੧੧ਸ, ੧, ੧:੩ (142) 
(2) ਪਿੰਡ/ਬਸਤੀ ਵਿਚ 
“ਉਗਵਣਹੁ ਤੈ ਆਥਵਣਹੁ ਚਹੁ ਚਕੀ ਕੀਅਨੁ ਲੋਆ। ”! (ਭਾਵ ਸਾਰੇ ਜਗਤ ਵਿਚ) 
- ਰਾਮ ਬਸ, ਵਾਰ ੮:੬ (968) 


“ਖਿਨੁ ਪੂਰਬਿ ਖਿਨੁ ਪਛਮਿ ਛਾਏ ਜਿਉ ਚਕੁ ਕਮਿਆਰ੍੍‌ ਭਵਾਇਆ। ”” 
- ਆਸਾ ੪, ਛੰਤ ੮, ੨:੪ (442) 


- ਬਿਲਾ ੫, ਅਸ ੨, ੬:੨ (838) 


“ਜਉ ਤੁਮ ਚੰਦ ਤਉ ਹਮ ਭਏ ਹੈ ਚਕੋਰਾ”” 





1549 


- ਸੋਰ ਰਵਿ, ੫, ੧:੨ (658) 


“ਪ੍ਰਿਉ ਪ੍ਰਿਉ ਨਾਮੁ ਤੇਰਾ ਦਰਸਨੁ ਚਾਹੈ ਜੈਸੇ ਢ਼ਿਸਟਿ ਓਹ ਚੰਦ ਚਕੋਰੀ। ” 
- ਗਉਂ ੫, ੧੩੪”, ੨:੨ (208) 


“ਉਲਟਤ ਪਵਨ ਚਕ ਖਟੁ ਭੇਦੇ ਸੁਰਤਿ ਸੁੰਨ ਅਨਰਾਗੀ। ”” 

- ਗਉ ਕਬ, ੪੭, ੧:੧ (333) 
ਜੋਗ ਮਤਿ ਅਨੁਸਾਰਸਰੀਰ ਦੇ ਛੇ ਚੱਕਰ ਹਨ : (1) ਮੂਲਾਕਾਰ (ਗੁਦਾ ਮੰਡਲ ਦਾ 
ਚੱਕਰ), (2)ਸ੍ਰਾਧਿ ਸ਼ਠਾਨ (ਲਿੰਗ ਦੀ ਜੜ ਵਿਚਸਥਿਤ ਚੱਕਰ) (3) ਮਣਿਪੁਰ 
ਚੱਕਰ (ਧੁੰਨੀ ਦੇ ਕੋਲ) (4) ਅਨਾਹਤ ਚੱਕਰ (ਹਿਰਦੇ ਵਿਚ); (5) ਵਿਸ਼ੁਧ ਚੱਕਰ 
(ਗਲੇ ਵਿਚ) ਅਤੇ (6) ਆਗਿਆ ਚੱਕਰ (ਭਰਵਟਿਆਂ ਵਿਚ) 

(2) ਚੰਦਨ ਨਾਲ ਗੋਲ ਚੱਕਰ ਦਾ ਨਿਸ਼ਾਨ ਜੋ ਵੈਸ਼ਨੋ ਲੋਕ ਬਾਹਾਂ ਉਪਰ ਬਣਾਉਂਦੇ 
ਹਨ, ਯਾਤਰਾ ਸਮੇ ਵੀ ਇਹ ਚੱਕਰ 
“ਦੇਹੀ ਧੋਵੈ ਚਕ ਬਣਾਏ ਮਾਇਆ ਨੋ ਬਹੁ ਧਾਵੈ। ” 

- ਰਾਮ ੫, ਵਾਰ ੭ਸ, ੫, ੧੨ (960) 
(3) ਧਾਤ ਦਾ ਬਣਿਆ ਦੰਦਿਆਂ ਵਾਲਾ ਗੋਲ ਚੱਕਰ ਜੋ ਵਿਸ਼ਨੂੰ ਦੇ ਹੱਥ ਵਿਚ ਹੁੰਦਾ 
ਹੈ। 
“ਕਰ ਧਰੇ ਚਕ ਬੈਕੁੰਠ ਤੇ ਆਏ ਗਜ ਹਸਤੀ ਕੇ ਪ੍ਰਾਨ ਉਧਾਰੀਅਲੇ । ? 

- ਮਾਲੀ ਨਾਮ, ੨, ੧੯੧ (988) 


ਹੋਰ ਰੂਪ: 
“ਨ ਸੰਖ ਨ ਚਕੂੁੰ ਨ ਗਦਾ ਨ ਸਿਆਮੰ। ? 


- ਸਸ ੫, ੫੭੧੯੧ (1349) 
(4) ਗੋਲਾਕਾਰ 
“ਜਿਨਿ ਧਰ ਚਕਰ ਧਰੇ ਵੀਚਾਰੇ। ” (ਧਰਤੀ ਦੇ ਚਕ (ਗੋਲਾਕਾਰ) ਨੂੰ ਸਿਆਣਪ ਨਾਲ 
ਚੁਕਿਆ ਹੈ) 
- ਮਾਰੂ ੧, ਸੋਲਾ ੧੨, ੧:੨ (1032) 
(5) ਤਿਲਕ ਗਣੇਸ਼ ਆਦਿ ਜੋ ਬ੍ਰਾਹਮਣ ਪੂਜਾ ਸਮੇ' ਬਣਾਂਦੇ ਹਨ; ਵਾਮ ਮਾਗੀਆਂ ਦਾ 
ਭੈਰਵ ਚਕ੍ਰ (ਮਹਾਨਕੋਸ਼) 
“ਚਕ੍ਰ ਬਣਾਇ ਕਰੈ ਪਾਖੰਡ । ”” 
- ਭੈਰ ੫, ੫੩, ੧:੩ (1151) 
---- ਚੱਕਰਧਾਰੀ, ਵਿਸ਼ਨੂੰ ਭਾਵ ਹਰੀ, ਪ੍ਰਭੂ 
“ਤਜਿ ਸਕਲ ਦੁਹਕਿਤ ਦੁਰਮਤੀ ਭਜੁ ਚਕੁਧਰ ਸਰਣੰ। ” 
- ਗੂਜ ਜੈਦੇ, ੧, ੩:੨ (526) 


--- ਜਿਸ ਦੇ ਹੱਥ ਵਿਚ ਚੱਕਰ ਹਨ, ਵਿਸ਼ਨੂੰ ਭਾਵ ਪ੍ਰਭੂ 


“ਬਨਵਾਲੀ ਚਕ੍ਰਪਾਣਿ ਦਰਸਿ ਅਨੂਪਿਆ। ” 
- ਮਾਰੂ ੫, ਸੋਲਾ ੧੧, ੪:੨ (1082) 





1550 


“ਮਾਂਧਾਤਾ ਗੁਣ ਰਵੈ ਜੇਨ ਚਕਰਵੈ ਕਹਾਇਓ। ” 
- ਸਵ ੧, ੧੦੧੨ (1390) 


“ਅਚਿੰਤੁ ਜਾਲੁ ਕਾਲੂ ਚਕਰ ਪੇਲ। ” 


- ਰਾਮ ੫, ੫੨, ੧:੪ (899) 


ਹੀ ਚਖਉ ਸਾਡੜੇ ਕਿਤੀ ਵੇਸ ਕਰੇਉ। ? 
- ਮਾਰੂ ੧, ਅਸ ੯, ੫:੧ (1015) 


“ਜੋ ਗੁਰਮੁਖਿ ਸਾਦ ਚਖਹਿ ਰਾਮ ਨਾਮਾ ਸਭ ਅਨ ਰਸ ਸਾਦ ਬਿਸਾਰੇ। ” (ਚਖਦਾ 
ਹੈ) 

- ਨਾਟ ੪, ਅਸ ੧, ੫:੨ (980) 
ਚਖਾਂ - 
“ਗੁਰ ਪਰਸਾਦੀ ਉਬਰੇ ਜਿਨ ਹਰਿ ਰਸੁ ਚਖਾ। ” (ਚਖਿਆ) 

- ਮਾਰੂ ੩, ਵਾਰ ੩:੪ (1088) 
ਚਖਾਇਓਨੁ - 
“ਅੰਮ੍ਰਿਤੁ ਜਿਨ੍ਹਾ ਚਖਾਇਓਨੁ ਰਸੁ ਆਇਆ ਸਹਜਿ ਸੁਭਾਇ। ” 

- ਆਸਾ ੩, ੩੪, ੧੯੧ (428) 
ਚਖਾਸੀ - 
“ਹਰਿ ਆਪਿ ਦਇਆਲੁ ਦਇਆ ਕਰਿ ਮੇਲੈ ਜਿਸੁ ਸਤਿਗੂਰੁ ਜੋ ਜਨੁ ਹਰਿ ਹਰਿ 


- ਸਾਰ ੪, ੧੨, ੧੨ (1202) 


“ਅਵਰਿ ਸਾਦ ਚਖਿ ਸਗਲੇ ਦੇਖੇ ਮਨ ਹਰਿ ਰਸੁ ਨ ਸਭ ਤੇ ਮੀਠਾ ਜੀਉ। ” (ਚੱਖ 
ਕੇ) 

- ਮਾਝ ੫, ੨੨, ੧:੩ (100) 
ਚਖਿਓ - 
“ਰਸਨਾ ਹਰਿ ਰਸੁ ਨ ਚਖਿਓ ਫੀਕਾ ਬੋਲਾਤਾ। ”” 

- ਗੂਜ ੩, ਵਾਰ ੧੫:੪ (514) 
ਚਖਿਆਂ - 
“ਸਚੁ ਸਚਾ ਰਸੁ ਜਿਨੀ ਚਖਿਆ ਸੇ ਤਿਪਤਿ ਰਹੇ ਅਘਾਈ। ” 

- ਗਉ ੪, ਵਾਰ ੧੮:੩ (311) 
ਚਖੀਐ - 
“ਮਹੁਰਾ ਹੋਵੈ ਹਥਿ ਮਰੀਐ ਚਖੀਐ। ”” 

- ਮਾਝ ੧, ਵਾਰ ੧੨:੨ (142) 
ਚਖੇ - 
“ਮੁਹਿ ਡਿਠੈ ਤਿਨ ਕੈ ਜੀਵੀਐ ਹਰਿ ਅੰਮ੍ਰਿਤ ਚਖੇ। ” 





1551 


- ਗਉਂ ੫, ਵਾਰ ੨੨ (318) 
ਚਥੈ - 
- ਗਉਂ ੪, ਵਾਰ ੨੮:੨ (315) 
ਚੰਗ ਚੰਗਨਾ - 
“ਸੇਵਕੁ ਠਾਕੁਰੁ ਸਭੁ ਤੁਹੈ ਤੁਹੈ ਗੁਰਮਤੀ ਹਰਿ ਚੰਗ ਚੰਗਨਾ। ”? 
੍‌੍ - ਕਾਨ ੪, ਵਾਰ ੨੪ (1313) 


-<- ਚੰਗੀ ਭਾਵ ਅਮੋਲਕ 
“ਮਾਣਸ ਜਨਮੁ ਵਡ ਪੁੰਨੇ ਪਾਇਆ ਦੇਹ ਸੁ ਕੰਚਨ ਚੰਗੜੀਆ। ? 
- ਵਡ ੪, ਘੋੜੀ ੧, ੧:੩ (575) 


“ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ। ”? 
- ਜਪੁ ੧, ੭੩ (2) 
“ਦੇਦੇ ਥਾਵਹੁ ਦਿਤਾ ਚੰਗਾ ਮਨਮੁਖਿ ਐਸਾ ਜਾਣੀਐ। ”? 
- ਮਾਝ ੧, ਵਾਰ ੨ਸ, ੨, ੨੧ (138) 
“ਜਾ ਤੂੰ ਵਡਾ ਸਭ ਵਡਿਆਈਆ ਚੰਗੇ ਚੰਗਾ ਹੋਈ। ” (ਭਲਾ) 
- ਮਾਝ ੧, ਵਾਰ ੧ਪਸ, ੧, ੨:੧ (145) 
“ਜੇ ਲੋੜਹਿ ਚੰਗਾ ਆਪਣਾ ਕਰਿ ਪੁੰਨਹੁ ਨੀਚੁ ਸਦਾਈਐ। ”? 
- ਆਸਾ ੧, ਵਾਰ ੫:੩ (465) 
“ਕਰੇ ਸੁ ਚੰਗਾ ਮਾਨਿ ਦੁਯੀ ਗਣਤ ਲਾਹਿ। (ਠੀਕ ਮੰਨ; ਸ਼ੁਭ ਮਨ) 
- ਸਲੋ ੫, ੭2੧ (1425) 


ਚੰਗਿਆਈ -- ਚੰਗਾਪਣ, ਭਲਾਈ, ਨੇਕੀ 


“ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਈ ਚੰਗਿਆਈ” 
- ਆਸਾ ੧, ਅਸ ੧੨, ੩:੩ (417) 


ਹੋਰ ਰੂਪ: 
ਚੰਗਿਆਈ - 
“ਚੰਗਿਆਈ? ਆਲਕੁ ਕਰੇ ਬੁਰਿਆਈ ਹੋਇ ਸੇਰੁ। ” (ਭਲੇ ਕੰਮ ਲਈ) 
- ਗੂਜ ੫, ਵਾਰ ੩ਸ, ੫, ੧:੧ (518) 


ਚੰਗਿਆਈਆ - 
“ਏਤੇ ਗੁਣ ਏਤੀਆ ਚੰਗਿਆਈਆਂ ਦੇਇ ਨ ਪਛੋਤਾਵੈ । ” 
- ਪੁਭਾ ੧, ੩, ੩:੨ (1328) 
“ਪਸੂ ਮਿਲਹਿ ਚੰਗਿਆਈਆ ਖੜੁ ਖਾਵਹਿ ਅੰਮ੍ਰਿਤੁ ਦੇਹਿ। ” (ਸਾਬਾਸ਼, ਵਡਿਆਈ) 
- ਗੂਜ ੧, ੧, ੩:੧ (489) 
“ਖਾਣਾ ਸਬਦੁ ਚੰਗਿਆਈਆ ਜਿਤੁ ਖਾਂਧੈ ਸਦਾ ੜ੍ਰਿਪਤਿ ਹੋਇ। ” (ਭਾਵ ਪ੍ਰਭੂ ਦੇ 
ਗੁਣ) 
- ਮਾਰੂ ੩, ਵਾਰ ੧੭ਸ, ੩, ੨:੩ (1092) 





[ਸਿ ਨ 


“ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ। ”” 
- ਮਾਝ ੧, ਵਾਰ ੨੪ਸ, ੧, ੨:੩ (149) 
ਹੋਰ ਰੂਪ: 
ਚੰਗੀਆਂ - 
“ਜਨੁ ਕਹੈ ਨਾਨਕੁ ਸੁਣਹੁ ਸੰਤਹੁ ਹਰਿ ਭਗਤਿ ਗੋਵਿੰਦ ਚੰਗੀਆ। ” 
- ਵਡ ੪, ਘੋੜੀ ੨, ੧:੬ (576) 
ਚੰਗੇ - 
“ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ। ”? 
- ਆਸਾ ੧, ਵਾਰ ੧੧ਸ, ੧, ੩੪ (469) 
ਚੰਗੈ - 
“ਜਾ ਤੁੰ ਵਡਾ ਸਭਿ ਵਡਿਆਈਆਂ ਚੰਗੇ ਚੰਗਾ ਹੋਈ। ”! (ਚੰਗੇ ਤੋ) 
੍‌ - ਮਾਝ ੧, ਵਾਰ ੧੫ਸ, ੧, ੨:੧ (145) 
“ਚੰਗੇ ਚੰਗਾ ਕਰਿ ਮੰਨੇ ਮੰਦੈ ਮੰਦਾ ਹੋਇ। ” (ਚੰਗੇ ਵਲੋਂ ਭਾਵ ਪ੍ਰਭੂ ਵਲੋ' ਕੀਤਾ ਕੰਮ) 
- ਆਸਾ ੧, ਵਾਰ ੨੧ਸ, ੨, ੧:੩ (474) 
ਚੰਗੇਰਾ - 
“ਹਰਿ ਹਿਰਦੈ ਮਨਿ ਤਨਿ ਮੀਠਾ ਲਾਗਾ ਮੁਖਿ ਮਸਤਕਿ ਭਾਗੁ ਚੰਗੇਰਾ। ? 
ਟੋਡੀ ੪, ੧, ੨੧੨ (711) 
ਚੰਗੇਰਿਆ - 
“ਆਪਨੜੇ ਮਨਿ ਚਿਤਿ ਕਹਨਿ ਚੰਗੇਰਿਆ। ”” 
- ਮਾਝ ੧, ਵਾਰ ੧੧੩ (143) 
ਚੰਗੇਰੀ - 
“ਇਕ ਤਾਜਨਿ ਤੁਰੀ ਚੰਗੇਰੀ”? 
- ਧਨਾ ਧੰਨਾ, ੪, ੨੨ (695) 
(2) ਠੀਕ 
“ਜੇ ਇਕ ਅਧ ਚੰਗੀ ਕਰੇ ਦੂਜੀ ਭੀ ਵੇਰਾਸਿ। ” 
- ਆਸਾ ੧, ਵਾਰ ੨੨ਸ, ੨, ੫:੨ (474) 
(3) ਨੇਕ, ਭਲੀ, ਸੋਹਣੀ 
“ਘਰ ਕੀ ਗੀਹਨਿ ਚੰਗੀ। ? 
- ਧਨਾ ਧੰਨਾ ੧, ੨:੩ (695) 


ਹੋਰ ਰੂਪ: 
ਚੰਗੀਆ - 
“ਗਲੀ ਅਸੀ ਚੰਗੀਆ ਆਚਾਰੀ ਬੁਰੀਆਹ। ? 
- ਸਿਰੀ ੪, ਵਾਰ ੭ਸ, ੧, ੨:੧ (85) 


(1) ਜੋ ਸਥਿਰ ਨਾ ਰਹੇ, ਇਕ ਥਾਂ ਨ ਟਿਕਣ ਵਾਲੀ, ਨਿਚਲਾ, ਨਿਹਚਲ ਤੋ` ਉਲਟ 
“ਚੰਚਲ ਚਪਲ ਬੁਧਿ ਕਾ ਖੇਲੁ । ? 

- ਗਉ ੧. ੪, ੧੧ (152) 
“ਚੰਚਲ ੜਿਸਨਾ ਸੰਗਿ ਬਸਤੁ ਹੈ ਯਾ ਤੇ ਥਿਰੁ ਨ ਰਹਾਈ। ”” (ਚੁਲਬੁਲੀ) 

- ਗਉਂ ੮, ੪, ੧":੨ (219) 





1553 


“ਚੰਚਲ ਮਨੁ ਦਹ ਦਿਸਿ ਕਉ ਧਾਵਤ ਅਚਲ ਜਾਹਿ ਠਹਰਾਨੋ । ” 
- ਧਨਾ ੯, ੩, ੨੧ (685) 
“ਨਚ ਰਾਗ ਰਤਨ ਕੰਠੰ ਨਹ ਚੰਚਲ ਚਤੁਰ ਚਾਤੁਰਹ। ” (ਭਾਵ ਚਲਾਕ) 
- ਸਸ ੫, ੩੧੦੨ (1356) 
ਹੋਰ ਰੂਪ: 
ਚੰਚਲਹ - 
“ਨਚ ਦੁਰਲਭੰ ਬਿਦਿਆ ਪ੍ਰਬੀਣੰ ਨਚ ਦੁਰਲਭੰ ਚਤੁਰ ਚੰਚਲਹ । 
- ਸਸ ੫, ੩੫੪ (1357) 
ਚੰਚਲਾ - 
“ਮਨ ਕਰਹਲਾ ਤੂੰ ਚੰਚਲਾ ਚਤੁਰਾਈ ਛਡਿ ਵਿਕਰਾਲਿ। ” 
- ਗਉ ੪, ਕਰ ੨, ੬:੧ (235) 
ਚੰਚਲਿ - 
“ਤਿਆਗਿ ਚਲਤੀ ਮਹਾ ਚੰਚਲਿ ਦੋਖ ਕਰਿ ਕਰਿ ਜੋਰੀ। ? 
- ਬਿਹਾ ੫, ਛੰਤ ੮, ੩:੫ (547) 
ਚੰਚਲੂ - 
“ਇਹੁ ਮਨੁ ਚੰਚਲੂ ਵਸਿ ਨ ਆਵੈ । ”” 
- ਮਾਰੂ ੩, ਅਸ ੩੦, ੪:੧ (127) 
(2) ਚਲਾਇਮਾਨ 
“ਹਰਿਹਾਂ ਚੰਚਲੁ ਚੋਰਹਿ ਮਾਰਿ ਤ ਪਾਵਹਿ ਸਚੁ ਧਨਾ। ” (ਕਾਮਾਦਿਕ ਚਲਾਇਮਾਨ 


ਚੋਰਾਂ ਨੂੰ) 


- ਫੁਨ ੫, ੧੨੪੪ (1362) 
ਹੋਰ ਰੂਪ: 
ਚੰਚਲਿ - 
“ਚੰਚਲਿ ਸੰਗਿ ਨ ਚਾਲਤੀ ਸਖੀਏ ਅੰਤਿ ਤਜਿ ਜਾਵਤ ਮਾਇਆ। ” (ਚਲਾਇਮਾਨ) 
- ਬਿਲਾ ੫, ੫, ੨੨ (803) 
“ਰਾਜੁ ਕਮਾਇ ਕਰੀ ਜਿਨਿ ਥੈਲੀ ਤਾ ਕੈ ਸੰਗਿ ਨ ਚੰਚਲਿ ਚਲੀਆ। ”? 
(ਚਲਾਇਮਾਨ ਮਾਇਆ) 
- ਮਾਰੂ ੫, ੧੮, ੨:੩ (1004) 


“ਚਚਾ ਚਰਨ ਕਮਲ ਗੁਰ ਲਾਗਾ। ”” 

- ਗਉਂ ੫. ਬਾਅ ੨੨੧ (254) 
ਹੋਰ ਰੂਪ: 
ਚਚੈ - 
“ਚਚੈ ਚਾਰਿ ਵੇਦ ਜਿਨਿ ਸਾਜੇ ਚਾਰੇ ਖਾਣੀ ਚਾਰਿ ਜੁਗਾ। ” (ਚਚੈ, ਅਖਰ ਦੁਆਰਾ 
ਉਪਦੇਸ਼ ਹੈ) 

- ਆਸਾਂ ੧, ਪਟੀ ੯:੧ (432) 





1554 


“£ਚਜ ਅਚਾਰ ਕਿਛੁ ਬਿਧਿ ਨਹੀ ਜਾਨੀ। ”” 
- ਆਸਾ ੫, ੭, ੧:੩ (372) 
(2) ਕੰਮ, ਕੰਮ ਕਰਨ ਦੇ ਸਲੀਕੇ 
“ਨਵਾ ਖੰਡਾ ਵਿਚਿ ਜਾਣੀਆਂ ਅਪਨੇ ਚਜ ਵੀਚਾਰ। ”? 
- ਸਲੋ ੩, ੩੨ (1413) 


“ਨਵਖੰਡ ਮਧੇ ਪੂਜੀਆ ਅਪਣੈ ਚਜਿ ਵੀਚਾਰਿ। ” (ਪੰਡਤਾਂ ਵਾਲੇ ਕਰਮ ਕਾਂਡ ਦੇ 
ਕਾਰਨ) 
- ਮਾਰੂ ੩, ਵਾਰ ੧੧ਸ, ੩, ੧:੨ (1090) 
ਚਜੂ - 
“ਗੁਰ ਕਉ ਜਾਣਿ ਨ ਜਾਣਈ ਕਿਆ ਤਿਸੁ ਚਜੁ ਅਚਾਰੁ । 
- ਸਿਰੀ ੧, ੧੩, ੩:੧ (19) 
“ਨਾਮੇ ਸੁਚਿ ਨਾਮੋ ਪੜਉ ਨਾਮੇ ਚਜੁ ਆਚਾਰੁ। ” (ਕਰਨ ਯੋਗ ਕੰਮ) 
- ਆਸਾ ੧, ੨੦, ੧੧੨ (355) 
“ਗੁਰਮੁਖਿ ਮਜਨੁ ਚਜੁ ਅਚਾਰੁ। ” (ਭਾਵ ਕਰਮ ਕਾਂਡ) 
- ਰਾਮ ੧, ਓਅੰ ੨੨੬ (932) 


ਮਦਰਾਸ, ਸਕੂਲ 
“ਸਤਸੰਗਤਿ ਸਤਿਗੁਰ ਚਟਸਾਲ ਹੈ ਜਿਸੁ ਹਰਿ ਗੁਣ ਸਿਖਾ। ” 


- ਕਾਨ ੪, ਵਾਰ ੮:੪ (1316) 


“ਚਿਰਗਟ ਫਾਰਿ ਚਟਾਰਾ ਲੈ ਗਇਓ ਤਰੀ ਤਾਗਰੀ ਛੂਟੀ। ” 
- ਆਸਾ ਕਬ, ੧੬, ੫:੨ (480) 


ਜੀਭ ਨਾਲ ਖਾਣਾ, ਸੁਆਦ ਲਾ ਕੇ ਖਾਣਾ, ਲਕਣਾ 
“ਰਤੁ ਪਿਤੁ ਕੁਤਿਹੋ ਚਟਿ ਜਾਹੁ । ” 
- ਮਲਾ ੧, ਵਾਰ ੨੨ਸ, ੧, ੨:੮ (1288) 
ਜੁਰਮਾਨਾ, ਦੰਡ 
“ਬਧਾ ਚਟੀ ਜੋ ਭਰੇ ਨਾ ਗੁਣੁ ਨਾ ਉਪਕਾਰੁ । (ਭਾਵ ਮਜ਼ਬੂਰ ਹੋ ਕੇ ਕੰਮ ਕਰੇ) 
- ਸੂਹੀ ੧, ਵਾਰ ੭ਸ, ੨, ੩:੧ (787) 
---- ਚਾਟੜੇ ਨਾਲ ਦੇ ਵਿਦਿਆਰਥੀ 
“ਰਾਮੁ ਕਹੈ ਕਰ ਤਾਲ ਬਜਾਵੈ ਚਟੀਆ ਸਭੈ ਬਿਗਾਰੇ । ”” 
- ਭੈਰ ਨਾਮ, ੯, ੧:੩ (1165) 


“ਕਰਹਿ ਜਿ ਗੁਰ ਫੁਰਮਾਇਆ ਸਿਲ ਜੋਗੁ ਅਲੂਣੀ ਚਟੀਐ। ” 
- ਰਾਮ ਬਸ, ੨:੪ (966) 
ਚਟੇ - ਬੁਕ 





1555 


“ਨਾਨਕ ਜੇ ਸਿਰਖੁਥੇ ਨਾਵਨਿ ਨਾਹੀ ਤਾ ਸਤ ਚਟੇ ਸਿਰਿ ਛਾਈ। ? 
- ਮਾਝ ੧, ਵਾਰ ੨੬ਸ, ੧, ੧੨੫ (150) 
-<- ਚੰਡ (ਘੋਰ) ਵਰਤੀ ਵਾਲਾ, ਤਾਮਸੀ 

“ਸਾਧੂ ਸਰਣਿ ਪਰੈ ਸੋ ਉਬਰੈ ਖੜੀ ਬ੍ਰਾਹਮਣੁ ਸੂਦੁ ਵੈਸੁ ਚੰਡਾਲ ਚੰਡਈਆ। ” 

- ਬਿਲਾ ੪, ਅਸ ੪, ੬:੨ (835) 
ਖੁਸ਼ਾਮਦ, ਪਰਵਾਹ, ਅਹਿਸਾਨ 
“ਜਿਨੀ ਇਕ ਮਨਿ ਇਕੁ ਅਰਾਧਿਆ ਮੇਰੀ ਜਿੰਦੁੜੀਏ ਤਿਨਾ ਨਾਹੀ ਕਿਸੈ ਦੀ ਕਿਛੁ 
ਚਡਾ ਰਾਮ। ”” 

- ਬਿਹਾ ੪, ਛੰਤ ੫, ੪:੨ (541) 


“ਬ੍ਰਹਮਨ ਬੈਸ ਸੂਦ ਅਰੁ ਖੜੀ ਡੋਮ ਚੰਡਾਰ ਮਲੇਛ ਮਨ ਸੋਇ। ” 
- ਬਿਲਾ ਰਵਿ, ੨, ੧:੧ (858) 
ਹੋਰ ਰੂਪ: 
ਚੰਡਾਰਾ - 
“ਬਸਇ ਕਰੋਧ ਸਰੀਰਿ ਚੰਡਾਰਾ। ” (ਦੁਸ਼ਟ) 
- ਸ਼ੂਹੀ ੫, ਅਸ ੧, ੩੨੧ (759) 


- ਸਿਰੀ ੧, ਅਸ ੨੯, ੨:੩ (24) 


- ਗਉਂ ੫. ਬਾਅ ੧੬:੭ (253) 


- ਬਿਲਾ ੧, ਅਸ ੨, ੫:੨ (832) 


“ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰਨਿੰਦਾ ਘਟ ਚੂਹੜੀ ਮੁਠੀ ਕ੍ਰੋਧਿ 
ਚੰਡਾਲਿ। ? 


- ਸਿਰੀ ੪, ਵਾਰ ੨੦ਸ, ੧, ੧:੧ (91) 
ਚੰਡਾਲੀ - 
“ਅਧਮ ਚੰਡਾਲੀ ਭਈ ਬ੍ਰਹਮਣੀ ਸੂਦੀ ਤੇ ਸ਼ੇਸਟਾਈ ਰੇ। ” (ਚੰਡਾਲਣ) 
- ਆਸਾ ੫. ੪੪, ੧੧ (381) 
ਚੰਡਾਲੂ - 
“ਪਰ ਨਿੰਦਾ ਪਰ ਮਲੁ ਮੁਖ ਸੁਧੀ ਅਗਨਿ ਕੋਧੁ ਚੰਡਾਲੁ। ? 
- ਸਿਰੀ ੧, ੪, ੧੨ (15) 





1556 


ਇਕ ਰਾਖਸ਼ ਬਿਰਤੀ ਵਾਲਾ ਭਲਵਾਨ ਜਿਸ ਨੂੰ ਸੀ ਕ੍ਰਿਸ਼ਨ ਜੀ ਨੇ ਬਲਭੱਦਰ ਨੂੰ ਮਾਰਨ 
ਹਿੱਤ ਭੇਜਿਆ ਗਿਆ ਸੀ ਪਰ ਜੋ ਕੁਸ਼ਤੀ ਕਰਦਾ ਬਾਲਕ ਕ੍ਰਿਸ਼ਨ ਜੀ ਹਥੋਂ ਮਾਰਿਆ 
ਗਿਆ। 
“ਕਰਿ ਬਾਲਕ ਰੂਪ ਉਪਾਇਦਾ ਪਿਆਰਾ ਚੰਡੂਰੁ ਕੰਸ ਕੇਸੁ ਮਾਰਾਹਾ। ” 

- ਸੋਰ ੪, ੬, ੩:੨ (606) 


2੩੩ 


“ਕਬੀਰ ਮੁਲਾਂ ਮੁਨਾਰੇ ਕਿਆ ਚਢਹਿ ਸਾਂਈ ਨ ਬਹਰਾ ਹੋਇ। ”” 
- ਸਲੋ ਕਬ, ੧੮੪੧ (1374) 


“ਘਾਟੀ ਚਢਤ ਬੈਲ ਇਕੁ ਥਾਕਾ ਚਲੋ ਗੋਨਿ ਛਿਟਕਾਈ। ” 
- ਗਉ ਕਬ, ੪੯, ੩:੨ (333) 


“ਉਨਮਦ ਚਢਾ ਮਦਨ ਰਸੁ ਚਾਖਿਆ ੜਿਭਵਨ ਭਇਆ ਉਜਿਆਰਾ। ”” 

- ਰਾਮ ਕਬ, ੨, ੧%":੨ (969) 
ਹੋਰ ਰੂਪ: 
ਚਢਾਇ - 
“ਕਬੀਰ ਸਭੁ ਜਗੁ ਹਉ ਫਿਰਿਓ ਮਾਂ ਦਲੁ ਕੰਧ ਚਢਾਇ। ” (ਮੋਢੇ ਤੇ ਚੜ੍ਹ ਭਾਵ 
ਰੱਖਕੇ) 

- ਸਲੋ ਕਬ, ੧੧੩:੧ (1370) 
ਚਢਾਈ - 
“ਸਾਦ ਸਨਾਹ ਟੋਪੁ ਮਮਤਾ ਕੋ ਕੁਬੁਧਿ ਕਮਾਨ ਚਢਾਈ। ”” 

- ਭੈਰ ਕਬ, ੧੭, ੩੧ (1161) 
ਚਢਾਈਐ - 
“ਤਿਨਿ ਬਿਨੁ ਬਾਣੈ ਧਨਖੁ ਚਢਾਈਐ ਇਹੁ ਜਗੁ ਬੇਧਿਆ ਭਾਈ। ” 

- ਗਉ ਕਬ, ੪੬, ੩:੧ (333) 


ਚਢਾਵਉ ---- ਚੜਾਂ 


“ਬੂਡਿ ਮੂਏ ਨਉਕਾ ਮਿਲੈ ਕਹੁ ਕਾਹਿ ਚਢਾਵਉ । ” 
- ਬਿਲਾ ਸਧ, ੧, ੩:੨ (858) 


ਚਢਾਂਵੈ - 
“ਧਰਤੀ ਤੇ ਆਕਾਸਿ ਚਢਾਵੈ ਚਢੇ ਅਕਾਸਿ ਗਿਰਾਵੈ। ” (ਚੜਾਉ'ਦਾ/ ਉਪਰ ਚੁੱਕਦਾ 
ਹੈ) 


- ਸਾਰ ਕਬ, ੨, ੨:੨ (1252) 
ਚਢਿਬੋ - 
“ਇਆ ਮੁੰਡੀਆ ਸਿਰਿ ਚਢਿਬੋ ਕਾਲ। ? (ਸਿਰ ਤੇ ਮੌਤ ਚੜੀ ਹੋਈ ਹੈ) 
- ਗੋਂਡ ਕਬ, ੬, ੧:੪ (871) 
ਚਢੇ - 
“ਬਰਦ ਚਢੇ ਡਉਰੂ ਢਮਕਾਵੈ । ” (ਚੜ੍ਹ ਕੇ) 





17 


- ਗੋਂਡ ਨਾਮ, ੬, ੨:੨ (874) 
“ਧਰਤੀ ਤੇ ਆਕਾਸਿ ਚਢਾਵੈ ਚਢੇ ਅਕਾਸਿ ਗਿਰਾਂਵੈ। ” (ਚੜ੍ਹੇ ਹੋਏ ਨੂੰ) 
- ਸਾਰ ਕਬ, ੨, ੨:੨ (1252) 


ਚੰਢੰ - 
“ਤੁਲਿ ਨਹੀ ਚਢੈ ਜਾਇ ਨ ਮੁਕਾਤੀ ਹਲੂਕੀ ਲਗੈ ਨ ਭਾਰੀ। ” (ਚੜੁ ਸਕਦੀ) 
- ਗਉ ਕਬ, ੪, ੮ ੧":੨ (333) 


ਚਾਰ 
“ਗੁਪਤੇ ਬੂਝਹੁ ਜੁਗ ਚਤੁਆਰੇ । ”” 


- ਮਾਰੂ ੧, ਸੋਲਾ ੭, ੩:੧ (1026) 


(1) (ਸੰ.) ਚਾਰ 
“ਚਤੁਰ ਬੇਦ ਮੁਖ ਬਚਨੀ ਉਚਰੈ ਆਗੈ ਮਹਲੁ ਨ ਪਾਈਐ। ” 
- ਗਉਂ ੫, ੧੬੪, ੩:੧ (216) 
(2) ਸਿਆਣਾ, ਗੁਣ ਵਿਚ ਨਿਪੁੰਨ 
“ਅਤਿ ਸੁੰਦਰ ਕੁਲੀਨ ਚਤੁਰ ਮੁਖਿ ੜਿਆਨੀ ਧਨਵੰਤ। ” 
- ਗਉ ੫. ਬਾਅ ੧੬ਸ:੧ (253) 
“ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ। ”” 
- ਸਲੋ ੯, ੧੧:੧ (1426) 
(ਮਹਾਨਕੋਸ਼ ਇਥੇ “ਚਤੁਰ” ਦੇ ਅਰਥ “ਆਲਸ ਰਹਿਤ ਅਥਵਾ “ਸਾਵਧਾਨ” ਕਰਦਾ 
ਹੈ) 
ਚਉਥੀ ਤਿੱਥ 
“ਚਤੁਰਥਿ ਚਾਰੇ ਬੇਦ ਸੁਣਿ ਸੋਧਿਓ ਤਤੁ ਬੀਚਾਰੁ । ” 
- ਗਉ ੫. ਥਿਤੀ ੪:੧ (297) 


ਚਾਰ-ਦਸ ਅਰਥਾਤ ਚੌਦਾ 
“ਚਤੁਰਦਸ ਹਾਟ ਦੀਵੇ ਦੁਇ ਸਾਖੀ। ” 
- ਮਾਰੂ ੧, ਸੋਲਾ ੧੮, ੧੩:੧ (1039) 


ਚਾਰ ਬਾਹਵਾਂ ਵਾਲਾ, ਵਿਸ਼ਨੂੰ ਭਾਵ ਪ੍ਰਭੂ 
“ਚਤੁਰਾਈ ਨ ਚਤੁਰਭੁਜੁ ਪਾਈਐ। ” 
- ਗਉ ਕਬ, ੬, ੧":੨ (324) 


(1) ਚਤਰਤਾ, ਚਾਲਾਕੀ 
“ਕਾਹੇ ਜੀਅ ਕਰਹਿ ਚਤੁਰਾਈ। ” 

- ਸਿਰੀ ੧, ੩੦, ੧":੧ (25) 
“ਲਾਲਾ ਹਾਟਿ ਵਿਹਾਝਿਆ ਕਿਆ ਤਿਸੁ ਚਤੁਰਾਈ” (ਚਲਾਕੀਆਂ ਕੀ ਕਰ ਸਕਦਾ 
ਹੈ) 

- ਗਉ ੪, ੪੬, ੪:੧ (166) 





1558 


“ਬੁਧਿ ਪਾਠਿ ਨ ਪਾਈਐ ਬਹੁ ਚਤੁਰਾਈਐ ਭਾਇ ਮਿਲੈ ਮਨਿ ਭਾਣੇ। ” 

- ਆਸਾ ੧, ਛੰਤ ੧, ੪:੫ (436) 
(2) ਸਿਆਣਪ 
“ਸੁਰਤਿ ਮਤਿ ਚਤੁਰਾਈ ਤਾ ਕੀ ਕਿਆ ਕਰਿ ਆਖਿ ਵਖਾਣੀਐ। ”” 


- ਮਾਝ ੧, ਵਾਰ ੨ਸ, ੨, ੨੨ (138) 


ਚਤੁਰਾਂਗਾ --- ਚਾਰ ਅੰਗਾਂ/ਪੁਕਾਰ ਦੀ 
“ਹਸਤਿ ਰਥ ਅਸ ਪਵਨ ਤੇਜ ਧਣੀ ਭੂਮਨ ਚਤੁਰਾਂਗਾ । ”” 
- ਜੈਤ ੫, ੧, ੩:੧ (700) 


“ਨਹ ਚਤੁਰਿ ਸੁਘਰਿ ਸੁਜਾਤ ਬੇਤੀ ਮੋਹਿ ਨਿਰਗੁਨਿ ਗੁਨੁ ਨਹੀ। ? 
- ਬਿਲਾ ੫, ਛੰਤ ੩, ੩:੩ (847) 


“ਹਉ ਪੰਡਿਤੁ ਹਉ ਚਤੁਰੁ ਸਿਆਣਾ। ” 
- ਗਉਂ ੫, ੭੮, ੩:੩ (178) 
(2) ਸਿਆਣਾ 
“ਨਾ ਕੋ ਚਤੁਰੁ ਨਾਹੀ ਕੋ ਮੂੜਾ। ” 
- ਗਉ ੫, ਅਸ ੬, ੮:੧ (238) 


€) 


“ਕੇਤੇ ਇੰਦ ਚੰਦ ਸੂ ਕੇਤੇ ਕੇਤੇ ਮੰਡਲ ਦੇਸ। ” 
- ਜਪੁ ੧, ੩੫੬ (7) 
“ਚੰਦ ਸੂਰਜ ਕੀ ਪਾਏ ਗੰਢਿ। ” (ਭਾਵ ਸੀਤਲਤਾ) 
- ਰਾਮ ੩, ਵਾਰ ੧੨ਸ, ੧, ੪:੩ (952) 
-<-- ਚੰਦਰਮਾ ਦੀ ਨਾੜੀ 
“ਚੰਦਸਤ ਭੇਦਿਆ ਨਾਦ ਸਤ ਪੂਰਿਆ ਸੂਰ ਸਤ ਖੋੜਸਾ ਦਤ ਕੀਆ। ” 
- ਮਾਰੂ ਜੈਦੇ, ੧, ੧:੧ (1106) 
(ਸੰ.) (1) ਇਕ ਸੁਗੰਧਤ ਬ੍ਰਿਛ ਦੀ ਭਿੰਨੀ ਭਿੰਨੀ ਖੁਸ਼ਬੋਈ 
“ਚੋਆ ਚੰਦਨ ਦੇਹ ਫੂਲਿਆ। ” 
- ਗਉ ੫, ੧3੯", ੩:੧ (210) 
“ਪਹਿਰੈ ਬਾਗਾ ਕਰਿ ਇਸਨਾਨਾ ਚੋਆ ਚੰਦਨ ਲਾਏ। ” 
- ਗਉ ੫, ੧੫੨", ੩੧ (213) 


ਹੋਰ ਰੂਪ: 
ਚੰਦਨਹ - 
“ਨਹ ਸੀਤਲੰ ਚੰਦੁ ਦੇਵਹ ਨਹ ਸੀਤਲੰ ਬਾਵਨ ਚੰਦਨਹ । ? 
- ਸਸ ੫, ੩੯੧ (1257) 


ਚੰਦਨਾ - 





[ਕਿ 


ਤਰ। ” 
- ਸਵ ੪, ਨਲ ੩:੪ (1399) 
ਚੰਦਨਿ - 
“ਕਸਤੂਰਿ ਕੁੰਗੁ ਅਗਰਿ ਚੰਦਨਿ ਲੀਪਿ ਆਵੈ ਚਾਉ। ” 
- ਸਿਰੀ ੧, ੧, ੧੨ (14) 


ਚੰਦਨੁ - 
“ਚੰਦਨੁ ਮੋਲਿ ਅਣਾਇਆ ਕੁੰਗੂ ਮਾਂਗ ਸੰਧੂਰੁ । ” 


- ਸਿਰੀ ੧, ੧੩, ੪:੧ (19) 
ਚੰਦਨੋ - 
“ਨਾਮੁ ਤੇਰਾ ਅੰਭੁਲਾ ਨਾਮੁ ਤੇਰੋ ਚੰਦਨੋ ਘਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ । ” 
- ਧਨਾ ਰਵਿ, ੩, ੧:੨ (694) 
(2) ਇਕ ਖੂਬਸੂਰਤ ਲਕੜੀ ਦਾ ਦਰੱਖਤ 
“ਤੁਮ ਚੰਦਨ ਹਮ ਇਰੰਡ ਬਾਪੁਰੇ ਸੰਗਿ ਤੁਮਾਰੇ ਬਾਸਾ। ? 
- ਆਸਾ ਰਵਿ, ੩, ੧:੧ (486) 
ਹੋਰ ਰੂਪ: 
ਚੰਦਨਿ - 
“ਕਬ ਚੰਦਨਿ ਕਬ ਅਕਿ ਡਾਲਿ ਕਬ ਉਚੀ ਪਰੀਤਿ। ”” 
- ਮਾਝ ੧, ਵਾਰ ੨੧ਸ, ੧, ੨:੨ (148) 
ਚੰਦਨੁ - 
“ਡਾਰ ਅਠਾਰਹ ਮਹਿ ਚੰਦਨੁ ਉਤਮ ਚੰਦਨ ਨਿਕਟਿ ਸਭ ਚੰਦਨੁ ਹੁਈਆ। ” 
ਨ - ਬਿਲਾ ੪, ਅਸ ੨, ੨:੧ (834) 
“ਸੋ ਤਰਵਰੁ ਚੰਦਨੁ ਹੋਇ ਨਿਬਰਿਓ। ”” 
- ਭੈਰ ਕਬ, ੫, ੨੧੨ (1158) 
ਚੰਦਨੈ - 
“ਕਬੀਰ ਪਾਰਸ ਚੰਦਨੈ ਤਿਨ ਹੈ ਏਕ ਸੁਗੰਧ। ? 
- ਸਲੋ ਕਬ, ੭੭:੧ (1368) 
“ਚੰਦਰਮਾ” ਦਾ ਬਹੁ ਵਚਨ 
“ਜੇ ਸਉ ਚੰਦਾ ਉਗਵਹਿ ਸੁਰਜ ਚੜਹਿ ਹਜਾਰ। ”? 
੍‌੍ - ਆਸਾ ੧, ਵਾਰ ੧ਸ, ੨, ੨੧ (463) 


---- ਚਾਣਨੀ ਵਾਲਾ 
“ਦਿਨੀਅਰੁ ਸੂਰੁ ਡ਼ਿਸਨਾ ਅਗਨਿ ਬੁਝਾਨੀ ਸਿਵ ਚਰਿਓ ਚੰਦ ਚੰਦਾਕੀ। ” 
- ਧਨਾ ੪, ੬, ੩:੨ (668) 


“ਚੰਦੰ)ੈ ਹਜ਼ਾਰ ਆਲਮ ਏਕਲ ਖਾਨਾਂ। ”? 
- ਤਿਲੰ ਨਾਮ, ੩, ੩੧ (727) 





1560 


“ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ। ”” 
- ਧਨਾ ੧, ਸੋਹ ੩, ੧:੧ (13) 
“ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ। ” 
- ਜੈਤ ੫, ਵਾਰ ੧੭ਸ, ੫, ੨੧ (709) 
(2) ਗਿਆਨ (ਭਾਵ) 
“ਦਾਨਿ ਤੇਰੈ ਘਟਿ ਚਾਨਣਾ ਤਨਿ ਚੰਦੁ ਦੀਪਾਇਆ। ” (ਗਿਆਨ ਨੂੰ ਪੁਕਾਸ਼ਿਆ) 
- ਸੂਹੀ ੧, ਛੰਤ ੪, ਜ਼:੨ (765) 
ਹੋਰ ਰੂਪ: 
ਚੰਦੋ - 
“ਚੰਦੋ ਦੀਪਾਇਆ ਦਾਨਿ ਹਰਿ ਕੈ ਦੁਖੁ ਅੰਧੇਰਾ ਉਠਿ ਗਇਆ। ” 
- ਸੂਹੀ ੧, ਛੱਤ ੪, ੧:੩ (765) 
(3) ਸਤੋ ਸੁਭਾਵ (ਭਾਵ) 
“ਰਵਿ ਊਪਰਿ ਗਹਿ ਰਾਖਿਆ ਚੰਦੁ । ” 
- ਭੈਰ ਕਬ, ੧੦, ੨੨ (1159) 
(4) ਨਾਂ ਦਾ ਪਛੇਤਰ 
“ਪ੍ਥਮੇ ਨਾਨਕ ਚੰਦੁ ਜਗਤ ਭਯੋ ਆਨੰਦ ਤਾਰਨਿ ਮਨੁਖੁ ਜਨ ਕੀਅਉ ਪ੍ਰਗਾਸ। 
- ਸਵ ੪, ਨਲ, ੪੨ (1399) 


“ਆਖਾਰ ਮੰਡਲੀ ਧਰਣਿ ਸਬਾਈ ਉਪਰਿ ਗਗਨੁ ਚੰਦੋਆ। ” 
ਹੁ - ਰਾਮ ੫, ੭, ੨੧ (884) 
“ਗੁਰ ਰਾਮਦਾਸ ਤਨੁ ਸਰਬ ਮੈ ਸਹਜਿ ਚੰਦੋਆ ਤਾਣਿਅਉ। ” (ਭਾਵ ਪੂਰਨ ਸ਼ਾਂਤੀ 
ਵਾਲਾ ਆਲਾ ਦੁਆਲਾ ਬਣਾਇਆ) 
- ਸਵ ੫, ਕਲ ੭੫ (1407) 


(1) ਚੰਦ, ਚੰਦਰਮਾ 
“ਕਰਤ ਕੇਲ ਬਿੰਥੈ ਮੇਲ ਚੰਦੁ ਸੂਰ ਮੋਹੇ । ” 
- ਸਾਰ ੫, ੧੩੯, ੧":੧ (1231) 
(2) ਸੁੰਦਰ, ਸੋਹਣਾ 
“ਕਮਲ ਨੈਨ ਅੰਜਨ ਸਿਆਮ ਚੰਦੁ ਬਦਨ ਚਿਤ ਚਾਰ। ? 
- ਚਉਂ ੫, ੧੦:੧ (1364) 
ਚੰਦੁਹਾਂਸੁ ---- ਧਰਮ ਨਾਮੀ ਰਾਜੇ ਦਾ ਪੁੱਤਰ ਜਿਸ ਨਾਲ ਧ੍ਰਿਸਟ ਬੁੱਧੀ ਦੀ ਈਰਖਾ ਸੀ, ਉਸ ਨੇ ਉਹ 
ਨੂੰ ਮਰਵਾਣਾ ਚਾਹਿਆ ਪਰ ਭੁਲੇਖੇ ਵਿਚ ਉਸ ਦਾ ਆਪਣਾ ਪੁੱਤਰ ਮਾਰਿਆ ਗਿਆ ਤੇ 
ਰਾਜ ਚੰਦੁਹਾਂਸ ਨੂੰ ਹੀ ਮਿਲਿਆ। 
“ਜਿਉ ਜਨ ਚੰਦੁਹਾਂਸੁ ਦੁਖਿਆ ਧ੍ਰਿਸਟਬੁਧੀ ਅਪੁਨਾ ਘਰੁ ਲੂਕੀ ਜਾਰੇ । ” 
- ਨਟ ੪, ਅਸ ੪, ੬੨ (962) 


“ਕੂੜੁ ਅਮਾਵਸ ਸਚੁ ਚੰਦੁਮਾ ਦੀਸੈ ਨਾ ਹੀ ਕਹ ਚੜਿਆ। ” 
- ਮਾਝ ੧, ਵਾਰ ੧੬ਸ, ੧, ੧੨ (145) 





1561 


ਹੋਰ ਰੂਪ: 
ਚੰਦਮੇ - 
“ਕੋਟਿ ਚੰਦਮੇ ਕਰਹਿ ਚਰਾਕ। ? 

- ਭੈਰ ਕਬ, ਅਸ ੨, ੨੧੧ (1163) 
ਚੰਦਮਾ ਦੇ, ਚੰਦੁਮਾ ਸਬੰਧੀ 
“ਵਰਤ ਕਰਹਿ ਚੰਦਾਇਣਾ ਸੇ ਕਿਤੈ ਨ ਲੇਖੰ। ? 

- ਮਾਰੂ ੫, ਵਾਰ ੧੩:੩ (1099) 

ਚੰਦ ਵਰਗੀ ਰੋਸ਼ਨੀ, ਰੋਸ਼ਨੀ ਦੀ ਲਿਸ਼ਕ 
“ਫਾਥੋਹੁ ਮਿਰਗ ਜਿਵੈ ਪੇਖਿ ਰੈਣਿ ਚੰਦਾਇਣੁ । ” 

- ਆਸਾ ੫, ਛੰਤ ੧੧, ੨:੧ (460) 
ਇਕ ਗੋਪੀ ਜਿਸ ਨੂੰ ਦੁਆਪਰ ਵਿਚ ਯਾਦਵ ਰੂਪ ਵਿਚ ਕ੍ਰਿਸ਼ਨ ਜੀ ਨੇ ਜੋਰ ਨਾਲ ਛਲਿਆ 


“ਜੁਜ ਮਹਿ ਜੋਰਿ ਛਲੀ ਚੰਦਾਵਲਿ ਕਾਨ ਕਿਸਨੁ ਜਾਦਮੁ ਭਇਆ। ” 
- ਆਸਾ ੧, ਵਾਰ ੧੩ਸ, ੧, ੨:੭ (470) 


ਚੰਦਨ ਦੀ ਲਕੜੀ ਦਾ ਟੁਕੜਾ 
“ਤੇਰਾ ਨਾਮੁ ਕਰੀ ਚਨਣਾਠੀਆ ਜੇ ਮਨੁ ਉਰਸਾ ਹੋਇ। ”” 
- ਗੂਜ ੧, ੧:੧ (489) 


€) 


ਚੰਦਨ 
“ਕੁੰਗੂ ਚੰਨਣੁ ਫੁਲ ਚੜਾਏ । ” 
- ਸਾਰ ੪, ਵਾਰ ੯ਸ, ੧, ੧੩ (1240) 
ਚਣੇ, ਛੋਲੇ 
“ਜਿਉ ਕਪਿ ਕੇ ਕਰ ਮੁਸਟਿ ਚਨਨ ਕੀ ਲੁਬਧਿ ਨ ਤਿਆਗੁ ਦਇਓ। ” 
- ਗਉਂ ਕਬ, ੫੯, ੧:੧ (336) 
ਛੋਲੇ 
“ਕਬਹੂ ਕੂਰਨੁ ਚਨੇ ਬਿਨਾਵੈ । ” 
- ਭੈਰ ਨਾਮ, ੫, ੧:੩ (1164) 
ਇਕ ਰਾਗ, ਦੀਪਕ ਰਾਗ ਦੇ ਅੱਠ ਪੁੱਤਰਾਂ ਵਿਚੋਂ ਇਕ 
“ਕਮਲ ਕੁਸਮ ਚੰਪਕ ਕੇ ਨਾਮਾ। ”” 
- ਰਾਗ ੧:੩੮ (1430) 
(1) ਅਸਥਿਰ, ਇਕ ਥਾਂ ਤੇ ਨਾ ਟਿਕਣ ਵਾਲੀ 
“ਚੰਚਲ ਚਪਲ ਬੁਧਿ ਕਾ ਖੇਲੂ। ”” 
- ਗਉਂ ੧, ੪, ੧੨ (152) 
ਹੋਰ ਰੂਪ: 


ਚਪਲੂ - 
“ਧਨ ਅੰਧੀ ਪਿਰੁ ਚਪਲੁ ਸਿਆਨਾ। ”” 


- ਮਾਰੂ ੫, ੨, ੬:੧ (1072) 





1562 


(2) ਚੰਚਲਤਾ, ਅਸਥਿਰਤਾ 
“ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ ਉਡੈ ਨਹ ਹੰਸ ਨਹ ਕੰਧ ਛੀਜੈ। ? 
- ਮਾਰੂ ੧, ੯, ੧:੨ (991) 
ਚੰਬੜਦੀ 
“ਤਿਸੁ ਭੇਟੇ ਦਾਰਿਦੂ ਨ ਚੰਪੈ। ” 
- ਸਵ ੪, ਕਲ ੧:੭ (1396) 
ਚਿਥਣ ਵਾਲੇ, ਭਾਵ ਦੰਦ 
“ਚਬਣ ਚਲਣ ਰਤੰਨ ਸੇ ਸੁਣੀਅਰ ਬਹਿ ਗਏ । ” 
- ਸਲੋ ਫਰ, ੭੭੧੧ (1381) 
ਚਿਥ ਕੇ 
“ਮੈਨ ਦੰਤ ਨਿਕਸੇ ਗੁਰ ਬਚਨੀ ਸਾਰੁ ਚਬਿ ਚਬਿ ਹਰਿ ਰਸੁ ਪੀਜੈ। ”” 
- ਕਲਿ ੪, ਅਸ ੩, ੩੨ (1324) 
ਹੋਰ ਰੂਪ: 
ਚਬੇ - 
“ਚਬੇ ਤਤਾ ਲੋਹ ਸਾਰੁ ਵਿਚਿ ਸੰਘੈ ਪਲਤੇ । ” 
- ਸੋਰ ੪, ਵਾਰ ੩੨੪੨ (317) 
ਚਮੜੇ ਦਾ ਧੰਧਾ, ਕਰਨ ਵਾਲਾ 
“ਨਾਮਾ ਜੈ ਦੇਉ ਕੰਬੀਰੁ ੜਿਲੋਚਨੁ ਅਉਜਾਤਿ ਰਵਿਦਾਸੁ ਚਮਿਆਰੁ ਚਮਈਆ। ”” 
- ਬਿਲਾ ੪, ਅਸ ੪, ੭:੧ (835) 
ਚਮਕਦੀ/ਲਿਸ਼ਕਦੀ ਹੈ 
“ਓਹੁ ਜੇਵ ਸਾਇਰ ਦੇਇ ਲਹਰੀ ਬਿਜੁਲ ਜਿੰਵੈ ਚਮਕਏ । ”” 
- ਆਸਾ ੧, ਛੰਤ ੫, ੧:੪ (439) 
“ਨਾਨਕ ਬਿਜੁਲੀਆ ਚਮਕੰਨਿ ਘੁਰਨ੍ ਘਟਾ ਅਤਿ ਕਾਲੀਆ। ” 
- ਮਾਰੂ ੫, ਵਾਰ ੨੨ਸ, ੫, ੨:੧ (1102) 
ਉਕਸਾ ਕੇ, ਉਤੇਜਿਤ ਕਰਕੇ 
“ਗਜ ਹਸਤੀ ਦੀਨੋ ਚਮਕਾਰਿ। ”? 
- ਭੈਰ ਨਾਮ, ੧੦, ੫:੨ (1165) 
ਚਮਕ ਕੇ/ਲਿਸ਼ਕ ਕੇ 


“ਦਹ ਦਿਸ ਛੜ ਮੇਘ ਘਟਾ ਘਟ ਦਾਮਨਿ ਚਮਕਿ ਡਰਾਇਓ । ”” 
- ਸੋਰ ੫, ੬੧, ੧:੧ (624) 


ਹੋਰ ਰੂਪ: 
ਚਮਕਿਆ - 
“ਭਿੰਨੀ ਰੈਣਿ ਚਮਕਿਆ ਵੁਠਾ ਛਹਬਰ ਲਾਇ। ”? 
- ਮਲਾ ੧, ਵਾਰ ੧੦ਸ, ੩, ੨੧ (1282) 





1563 


- ਭੈਰ ਕਬ, ਅਸ ੧, ੧:੩ (1162) 


“ਦਾਮਨੀ ਚਮਤਕਾਰ ਤਿਉ ਵਰਤਾਰਾ ਜਗ ਖੇ । ” 
- ਗਉਂ ੫. ਵਾਰ ੪ਸ, ੫, ੨:੧ (319) 


<ਯ 


ਚਵਰ, ਚੋਰ 
“ਅਨਿਕ ਲੀਲਾ ਰਾਜ ਰਸ ਰੂਪੰ ਛੜ੍ਹ ਚਮਰ ਤਖਤ ਆਸਨੰ। ” 
- ਜੈਤ ੫, ਵਾਰ ੮ਸ, ੫, ੧੧ (707) 
ਚਮਰਟਾ ---- ਚਮਿਆਰ, ਚਮੜੇ ਦਾ ਧੰਧਾ ਕਰਨ ਵਾਲਾ 
“ਚਮਰਟਾ ਗਾਂਠਿ ਨ ਜਨਈ। ”” 
- ਸੋਰ ਰਵਿ, ੭, ੧":੧ (659) 
-<<= ਚਮੜਾ ਪਾਏ ਹੋਏ, ਭਾਵ ਜੀਵ 
“ਚਮਰਪੋਸ ਕਾ ਮੰਦਰੁ ਤੇਰਾ। ” (ਚਮੜਾ ਪਹਿਣਨ ਵਾਲੇ ਜੀਵ ਤੇਰਾ ਨਿਵਾਸ ਸਥਾਨ 
ਹਨ) 
- ਭੈਰ ਨਾਮ, ੧, ੧੨ (1167) 


“ਸਾਦ ਸਹਜ ਸੁਖ ਰਸ ਕਸ ਤਜੀਅਲੇ ਕਾਪੜ ਛੋਡੇ ਚਮੜ ਲੀਏ। ” (ਚਮੜਾ ਪਾ 
ਲਿਆ) 


- ਆਸਾ ੪, ੩੩, ੩:੧ (358) 


“ਖਲੜੀ ਖਪਰੀ ਲਕੜੀ ਚਮੜੀ ਸਿਖਾ ਸੂਤੁ ਧੋਤੀ ਕੀਨੀ। ” 
- ਆਸਾ ੪, ੩੩, ੪੧ (358) 


“ਮੇਰੇ ਰਮਈਏ ਰੰਗੁ ਮਜੀਠ ਕਾ ਕਹੁ ਰਵਿਦਾਸ ਚਮਾਰ। ”” 
- ਗਉ ਰਵਿ, ੧, ੪:੨ (346) 


“ਨਾਗਰ ਜਨਾਂ ਮੇਰੀ ਜਾਤਿ ਬਿਖਿਆਤ ਚੰਮਾਰੰ। ? 
- ਮਲਾ ਰਵਿ, ੧, ੧":੧ (1293) 


- ਗਉ ਰਵਿ, ੨, ੩:੩ (345) 
ਚਮਿਆਰ, ਚੰਮ ਦੀਆਂ ਜੁੱਤੀਆਂ ਬਣਾਨ/ਗੰਢਨ ਵਾਲਾ 
“ਰਵਿਦਾਸੁ ਚਮਾਰੁ ਉਸਤਤਿ ਕਰੇ ਹਰਿ ਕੀਰਤਿ ਨਿਮਖ ਇਕ ਗਾਇ। ”” 
- ਸ਼ੂਹੀ ੪, ੮, ੨੧੧ (733) 





1564 


“ਪਸੂ ਮਾਣਸ ਚੰਮਿ ਪਲੇਟੇ ਅੰਦਰਹੁ ਕਾਲਿਆ। ”” 

- ਮਲਾ ੧, ਵਾਰ ੧੪:੬ (1284) 
ਚਮੜੇ ਦਾ ਕੰਮ ਕਰਨ ਵਾਲਾ, ਜੁਤੀਆਂ ਬਣਾਨ/ਗੰਢਣ ਵਾਲਾ 
“ਨਾਮਾ ਜੈ ਦੇਉ ਕੰਬੀਰੁ ੜ਼ਿਲੋਚਨੁ ਅਉਜਾਤਿ ਰਵਿਦਾਸੁ ਚਮਿਆਰੁ ਚਮਈਆ। ”” 

- ਬਿਲਾ ੪, ਅਸ ੪, ੭:੧ (835) 


ਚਮਾਰ 
“ਨਾਮਦੇਉ ਤ਼ਿਲੋਚਨੁ ਕਬੀਰ ਦਾਸਰੋ ਮੁਕਤਿ ਭਇਓ ਚੰਮਿਆਰੋ। ” 

- ਗੂਜ ੫, ੧੦, ੨੨ (498) 
ਚਮੜਾ 
“ਓਹੁ ਢੋਵੈ ਢੋਰ ਹਾਥਿ ਚਮੁ ਚਮਰੇ ਹਰਿ ਉਧਰਿਓ ਪਰਿਓ ਸਰਨਾ। ” 

- ਬਿਲਾ ੪, ੧, ੩:੨ (799) 
ਚਮੜੀ 
“ਤੂੰ ਸਚਾ ਸਾਹਿਬੁ ਸਚੁ ਤੂ ਸਭੁ ਜੀਉ ਪਿੰਡੁ ਚੰਮੁ ਤੇਰਾ ਹਡੇ। ” 

- ਗਉ ੪, ਵਾਰ ੩੩:੪ (317) 


ਚੰਮੋੜ ਦਿੰਦੇ/ਲਗਾ ਦਿੰਦੇ ਹਨ 
“ਦਸ ਨਾਰੀ ਅਉਧੂਤ ਦੇਨਿ ਚਮੋੜੀਐ” 


- ਗੂਜ ੫, ਵਾਰ ੧੫:੩ (522) 
ਚਰਨ, ਪੈਰ 
“ਜਨ ਚਰ ਰਜ ਮੁਖਿ ਮਾਥੈ ਲਾਗੀ ਆਸਾ ਪੂਰਨ ਅਨੰਤ ਤਰੰਗਾ। ” 
- ਬਿਲਾ ੫, ੧੨੦, ੧:੨ (828) 
ਚਰਦੀਆਂ ਹਨ, ਘਾਹ ਖਾਂਦੀਆਂ ਹਨ 
“ਵੁਠੈ ਘਾਹੁ ਚਰਹਿ ਨਿਤਿ ਸੁਰਹੀ ਸਾਧਨ ਦਹੀ ਵਿਲੋਵੈ । ”” 
- ਮਾਝ ੧, ਵਾਰ ੨੬ਸ, ੧, ੧੨੧ (150) 


ਰੂੰ ਕਤਣ ਦਾ ਯੰਤਰ 
““ਕੋਲੂ ਚਰਖਾ ਚਕੀ ਚਕੁ । ” 
- ਆਸਾ ੧, ਵਾਰ ੫ਪਸ, ੧, ੨:੧੫ (465) 


(ਫਾ. ਇਲ ਨਾਲੋਂ ਥੋੜੇ) ਛੋਟੇ ਆਕਾਰ ਦਾ ਇਕ ਸ਼ਿਕਾਰੀ ਪੰਛੀ 


“ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ ਘਾਹ। ” 
- ਮਾਝ ੧, ਵਾਰ ੧੪ਸ, ੧, ੧੧ (144) 
(ਸੰ.) ਚਰਚਾ 
“ਕਰਤ ਕਰਤ ਚਰਚ ਚਰਚ ਚਰਚਰੀ । ” 
- ਕਾਨ ੫. ੫੦, ੧":੧ (1308) 


ਚਰਚਾ ਕਰਨ ਵਾਲੇ 
“ਕਰਤ ਕਰਤ ਚਰਚ ਚਰਚ ਚਰਚਰੀ। ”? 





1565 


- ਕਾਨ ੫. ੫੦, ੧":੧ (1308) 


ਚਰੰਜੀਵੀ ---- ਸਦਾ ਜਿਉੱਦਾ ਰਹਿਣ ਵਾਲੇ 
“ਬਾਪੁ ਹਮਾਰਾ ਸਦ ਚਰੰਜੀਵੀ। ”” 
- ਭੈਰ ੫, ੨੨, ੧੧ (1141) 
ਪੈਰ 
“ਮਨ ਚਿੰਦੇ ਸੇਈ ਫਲ ਪਾਵਹਿ ਚਰਣ ਕਮਲ ਚਿਤੁ ਲਾਏ । ? 
- ਸਿਰੀ ੫, ਛੰਤ ੨, ੧:੪ (79) 
ਹੋਰ ਰੂਪ: 
ਚਰਣ - 
“ਭ੍ਰਿਤਿਆ ਪ੍ਰਿਅ ਬਿਸਾਮ ਚਰਣੰ। ” 
- ਸਸ ੫, ੫:੩ (1354) 


ਚਰਣਹ - 
“ਬਿਨਵੰਤਿ ਨਾਨਕ ਧਾਰਿ ਕਿਰਪਾ ਰਹਉ ਚਰਣਹ ਸੰਗਿ ਲਗਾ। ” 
- ਬਿਹਾ ੫, ਛੰਤ ੪, ੧:੬ (544) 
ਚਰਣ ਕਮਲ - 
“ਸਹਜੇ ਵਖਾਣੀ ਅਮਿਉ ਬਾਣੀ ਚਰਣ ਕਮਲ ਰੰਗੁ ਲਾਇਆ। ”” (ਪਵਿੱਤਰ/ ਕਮਲ 
ਵਰਗੇ ਚਰਣ) 
- ਆਸਾ ੫. ਛੰਤ ੨, ੧:੩ (453) 
ਚਰਣਾ - 
“ਸਾਸ ਸਾਸ ਤੇਰੇ ਗੁਣ ਗਾਵਾ ਓਟ ਨਾਨਕ ਗੁਰ ਚਰਣਾ ਜੀਉ। ” (ਚਰਣਾਂ ਦੀ) 
- ਮਾਝ ੫, ੧੯, ੪੨੩ (100) 
“ਹਉ ਬਲਿਹਾਰੀ ਸਤਿਗੁਰ ਚਰਣਾ। ” (ਚਰਣਾਂ ਤੋ) 
- ਆਸਾ ੧, ਅਸ ੪, ੩੩ (413) 
ਚਰਣਾਤਲਿ - 
“ਅਖੀ ਕਾਢਿ ਧਰੀ ਚਰਣਾਤਲਿ ਸਭ ਧਰਤੀ ਫਿਰਿ ਮਤ ਪਾਈ। ” (ਚਰਣਾਂ ਦੇ ਥੱਲੇ) 
- ਸੂਹੀ ੪, ਅਸ ੧, ੭੨੧ (757) 
ਚਰਣਾਰਬਿੰਦ - ਚਰਣ-ਅਰਬਿੰਦ, ਚਰਨ ਕਮਲ 
“ਚਿਤਿ ਚਿਤਵਉ ਚਰਣਾਰਬਿੰਦ ਉਧ ਕਵਲ ਬਿਗਸਾਂਤ । ”” 
- ਗਉ ੫. ਬਾਅ ੨੨ਸ:੧ (254) 
ਚਰਣਾਰੇ ---- ਚਰਨਾਂ ਤੇ 
“ਸੰਤ ਦੇਉ ਸੰਦੇਸਾ ਪੈ ਚਰਣਾਰੇ ਜੀਉ। ”? 
- ਗਉ ੫, ੧੬੭", ੧:੩ (217) 


“ਤਾ ਕੈ ਚਰਣਿ ਪਰਉ ਤਾ ਜੀਵਾ ਜਨ ਕੈ ਸੰਗਿ ਨਿਹਾਲਾ। ” 
- ਗਉ ੫, ੧੩੧", ੩:੧ (207) 


ਹੋਰ ਰੂਪ: 





1566 


ਚਰਣੀ - 
“ਹਰਿ ਹਾਰੁ ਕੰਠਿ ਜਿਨੀ ਪਹਿਰਿਆ ਗੁਰ ਚਰਣੀ ਚਿਤੁ ਲਾਇ। ”! (ਚਰਨਾਂ ਵਿਚ) 
- ਸਿਰੀ ੩, ੩੫, ੪:੧ (26) 


--- ਚਰਨਾਂ ਤੋੱ 
“ਭਇਓ ਪਰਾਪਤਿ ਅੰਮ੍ਰਿਤ ਨਾਮਾ ਬਲਿ ਬਲਿ ਪ੍ਰਭ ਚਰਣੀਠਾ । ” 
- ਸਾਰ ੫, ੪੨, ੧੨ (1212) 


“ਮਨੁ ਲਾਗਾ ਚਰਣੇ ਪੂੁਭ ਕੀ ਸਰਣੇ ਕਰਣ ਕਾਰਣ ਗੋਪਾਲਾ। ”” 
- ਸੂਹੀ ੫, ਛੱਤ ੬, ੪:੩ (781) 


“ਜਿਸ ਕਉ ਪੁਰਬਿ ਲਿਖਿਆ ਤਿਨਿ ਸਤਿਗੁਰੁ ਚਰਨ ਗਹੇ । ” 
੍‌੍ - ਸਿਰੀ ੫, ੭੬, ੨੩ (44) 
“ਚਰਨ ਚਲਉ ਮਾਰਗਿ ਗੋਵਿੰਦ। ? (ਪੈਰਾਂ ਨਾਲ) 
- ਗਉ ੫. ਸੁਖ ੧੪, ੨:੭ (281) 
ਹੋਰ ਰੂਪ: 
ਚਰੰਨ - 
“ਗੁਰਿ ਕੀਨੀ ਕ੍ਰਿਪਾ ਹਰਿ ਨਾਮੁ ਦੀਅਉ ਜਿਸੁ ਦੇਖਿ ਚਰੰਨ ਅਘੰਨ ਹਰ੍ਉ। ” 
- ਸਵ ੪, ਕਲ ੧੧:੨ (1400) 
ਚਰਨਹ - 
“ਅਠਸਠਿ ਮਜਨੁ ਚਰਨਹ ਧੁਰੀ। ” (ਚਰਨਾਂ ਦੀ) 
੍‌ - ਗਉ ੧, ਅਸ ੮, ੧":੨ (224) 
“ਚਰਨਹ ਗੋਬਿੰਦ ਮਾਰਗੁ ਸੁਹਾਵਾ। ” (ਧੈਰਾਂ ਲਈ) 
- ਸਾਰ ੫, ੩੯, ੧":੧ (1212) 
ਚਰਨ ਕਮਲ - 
“'ਦੁਖਹਰਣ ਦੀਨ ਸਰਣ ਸ਼ੀਧਰ ਚਰਨ ਕਮਲ ਆਰਾਧੀਐ। ” 
- ਗਉਂ ੫. ਛੰਤ ੩, ੧:੩ (248) 
ਚਰਨ ਕਮਲੰ - 
“ਚਿਤਵੰਤਿ ਚਰਨ ਕਮਲੰ ਸਾਸਿ ਸਾਸਿ ਅਰਾਧਨਹ। ”” 
- ਜੈਤ ੫, ਵਾਰ ੧੩ਸ, ੫. ੧:੧ (708) 
ਹੋਰ ਰੂਪ: 
ਚਰਨ ਕਵਲ - 
“ਚਰਨ ਕਵਲ ਰਿਦ ਅੰਤਰਿ ਧਾਰੇ । ? 
- ਗਉ ੫, ੧੨੫, ੨੧ (191) 


ਚਰਨਨ - 
“ਨਿਮਖ ਨ ਲੀਨ ਭਇਓ ਚਰਨਨ ਸਿਉ ਬਿਰਥਾ ਅਉਧ ਸਿਰਾਨੀ। ” 
- ਗਉਂ ੯, ੮, ੨:੨ (220) 


ਚਰਨਨ੍‌ - 


੨ 





1567 


“ਬਲਿਹਾਰੀ ਗੁਰ ਆਪਨੇ ਚਰਨਨ ਬਲਿ ਜਾਉ। ” 
- ਬਿਲਾ ੫, ੭੦, ੧":੧ (818) 


- ਮਾਝ ੫, ਅਸ ੩੫, ੩੨ (130) 


- ਜੈਤ ੫, ਵਾਰ ੧੩:੪ (708) 
ਚਰਨਾਰਬਿੰਦ - 
“ਮਨੁ ਬੇਧਿਆ ਚਰਨਾਰਬਿੰਦ ਦਰਸਨਿ ਲਗੜਾ ਸਾਹੁ । ? 
- ਮਾਝ ੫, ਬਾਰਾ ੧੧੧੨ (135) 
ਚਰਨਾਰਾ - 
“ਨਾਨਕ ਸਹ ਪਕਰੀ ਸੰਤਨ ਕੀ ਰਿਦੈ ਭਏ ਮਗਨ ਚਰਨਾਰਾ” 
- ਸੋਰ ੫, ੧੫, ੪੨ (613) 
ਚਰਨਾਰੀ - 
“ਸ਼ਵਨੀ ਕਥਾ ਨੈਨ ਦਰਸੁ ਪੇਖਉ ਮਸਤਕੁ ਗੁਰ ਚਰਨਾਰੀ। ” (ਚਰਨਾਂ ਉਪਰ) 
- ਆਸਾ ੫, ੧੨੨, ੪:੨ (401) 
ਚਰਨਾਰੇ - 
“ਮਿਤਿ ਨਹੀ ਪਾਈਐ ਅੰਤੁ ਨ ਲਹੀਐ ਮਨੁ ਤਰਸੈ ਚਰਨਾਰੇ” (ਚਰਨਾਂ ਲਈ) 
- ਸੂਹੀ ੫, ੬, ੧:੨ (738) 
ਚਰਨਾਰੈ - 
“ਜੋ ਤੁਮ ਕਰਹੁ ਸੋਈ ਭਲ ਹਮਰੈ ਪੇਖਿ ਨਾਨਕ ਸੁਖ ਚਰਨਾਰੈ । ” (ਚਰਨਾਂ ਨੂੰ) 
- ਬਿਲਾ ੫, ੮੨, ੨:੨ (820) 
ਚਰਨਾਵੈ - 
“ਆਹੇ ਮਨ ਅਵਰੁ ਨ ਭਾਵੈ ਚਰਨਾਵੈ ਚਰਨਾਵੈ ਉਲਝਿਓ ਅਲ ਮਕਰੰਦ ਕਮਲ 


- ਬਿਲਾ ੫, ੧੨੯, ੧:੧ (830) 


- ਆਸਾ ੫, ੧੫੫, ੧:੨ (409) 


“ਨਾਨਕ ਤਿਹ ਬੰਧਨ ਕਟੇ ਗੁਰ ਕੀ ਚਰਨੀ ਪਾਹਿ। ”” 
- ਗਉਂ ੫. ਬਾਅ ੪੩ਸ:੨ (259) 
ਚਰਨੇਰੈ - 
“ਸੇਵਉ ਸਾਧ ਸੰਤ ਚਰਨੇਰੈ। ” (ਚਰਨਾਂ ਨੂੰ) 
- ਕਾਨ ੫, ੩੪, ੧:੧ (1304) 


ਚਰਪਟੁ ---- ਇਕ ਜੋਗੀ 
“ਚਰਪਟੁ ਬੋਲੈ ਅਉਧੂ ਨਾਨਕ ਦੇਹੁ ਸਚਾ ਬੀਚਾਰੋ । ” 


- ਰਾਮ ੧, ਸਿਗੋ ੪:੨ (938) 





1568 


“ਅਸਤਿ ਚਰਮ ਬਿਸਟਾ ਕੇ ਮੂੰਦੇ ਦੁਰਗੰਧ ਹੀ ਕੇ ਬੇਢੇ । ”” 
- ਕੇਦਾ ਕਬ, ੪, ੧":੨ (1124) 
ਹੋਰ ਰੂਪ: 
ਚਰਮਣਹ - 
“ਕਾਚ ਕੋਟੰ ਰਚੰਤਿ ਤੋਯੰ ਲੇਪਨੰ ਰਕਤ ਚਰਮਣਹ। ”! (ਚਮੜੇ ਦਾ) 
- ਸਸ ੫, ੪੧ (1354) 
--- ਚੜਾਇਆ 
“ਕਬਹੂੰ ਨ ਪਾਰਿ ਉਤਾਰਿ ਚਰਾਇਹੁ ਕੈਸੇ ਖਸਮ ਹਮਾਰੇ। ” 
- ਆਸਾ ਕਬ, ੨੬, ੨੨ (482) 


“ਭਰਮੁ ਜਰਾਇ ਚਰਾਈ ਬਿਭੂਤਾ ਪੰਥੁ ਏਕੁ ਕਰਿ ਪੇਖਿਆ। ” 
- ਗਉ ੫, ੧੩੨, ੩੧ (208) 


- ਆਸਾ ਕਬ, ੨੦, ੨੧੧ (481) 


“ਆਪੇ ਗੋਪੀ ਕਾਨੁ ਹੈ ਪਿਆਰਾ ਬਨਿ ਆਪੇ ਗਊ ਚਰਾਹਾ। ” 


- ਸੋਰ ੪, ੬, ੨੧ (606) 
ਰੋਸ਼ਨੀ, ਚਾਨਣ 
“ਕੋਟਿ ਚੰਦਮੇ ਕਰਹਿ ਚਰਾਕ। ? 
- ਭੈਰ ਕਬ, ਅਸ ੨, ੨੨੧ (1163) 


“ਚੰਦੁ ਸੂਰਜੁ ਦੁਇ ਜਰੇ ਚਰਾਗਾ ਚਹੁੰ ਕੁੰਟ ਭੀਤਰਿ ਰਾਖੇ। ” 
- ਰਾਮ ੫. 2੭, ੩੯੧ (884) 
ਹੋਰ ਰੂਪ: 
ਚਰਾਗੁ - 
“ਅਗਿਆਨੁ ਅੰਧੇਰਾ ਮਿਟਿ ਗਇਆ ਗੁਰ ਚਾਨਣੁ ਗਿਆਨੁ ਚਰਾਗੁ । ? 
- ਬਿਲਾ ੪, ਵਾਰ ੧ਸ, ੪, ੧੫ (849) 


- ਆਸਾ ੫, ੧੫੮, ੧":੪ (409) 


“ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ। ” 
- ਗੂਜ ਰਵਿ, ੧, ੧":੧ (525) 





1569 


“ਚਰਨ ਪਖਾਰਿ ਕਰਉ ਗੁਰ ਸੇਵਾ ਮਨਹਿ ਚਰਾਵਉ ਭੋਗ। ” (ਮਨ ਨੂੰ ਭੋਗ ਦੇ ਤੌਰ 
ਤੇ ਚੜਾਉ/ਭੇ'ਟਾ ਕਰੋ) 
- ਟੋਡੀ ੫, ੮, ੧:੧ (713) 
ਚੜਾਵਾ, ਰਖਨਾ 
“ਬਾਸਨ ਮਾਂਜਿ ਚਰਾਵਹਿ ਉਪਰਿ ਕਾਠੀ ਧੋਇ ਜਲਾਵਹਿ। ” 
- ਆਸਾ ਕਬ, ੨, ੨੯੧ (476) 


੫ 


ਚਾੜੋ 
“ਹਰਿ ਹਰਿ ਨਾਮੁ ਚਰਾਵਹੁ ਰੰਗਨਿ ਆਪੇ ਹੀ ਪ੍ਰਭ ਰੰਗਿ। ” (ਰੰਗਨ ਚੜ੍ਹਾਵੋ) 
- ਆਸਾ ੫, ੧੩੯, ੧੨ (405) 
ਚਰਾਉੱਦਾ 
“ਬ੍ਰਿੰਦਾਬਨ ਮਨ ਹਰਨ ਮਨੋਹਰ ਕਿਸਨ ਚਰਾਵਤ ਗਾਉ ਰੇ । ” 
- ਗਉ ਕਬ, ੬੬, ੨:੧ (338) 


ਚਰਾਉਣ ਲਈ 


“ਘੇਰੈ ਚਰਿ ਭੈਸ ਚਰਾਵਨ ਜਾਈ। ”” 
- ਆਸਾ ਕਬ, ੨੨, ੪੧੧ (481) 


(1) ਚੜ੍ਹਾਂਵੈ 
“ਤਲ ਕਾ ਬ੍ਰਹਮੁ ਲੇ ਗਗਨਿ ਚਰਾਵੈ। ” (ਹੇਠਲੇ ਸਵਾਸਾਂ ਨੂੰ ਦਸਮ ਦੁਆਰ ਚੜ੍ਹਾਵੇ) 

- ਆਸਾ ਕਬ, ੭, ੧":੨ (477) 
(2) ਲਗਾਉਂਦਾ ਹੈ (ਭਾਵ) 
“ਤਿਲਕੁ ਚਰਾਵੈ ਪਾਈ ਪਾਇ। ”” 

- ਰਾਮ ੫, ੧੭, ੨:੩ (888) 

(3) ਚਰਾਉਂਦਾ ਹੈ 
“ਆਪੇ ਗਊ ਚਰਾਵੈ ਬਾਨਾ। ” 


- ਮਾਰੂ ੫, ਸੋਲਾ ੧੧, ੧੫:੨ (1083) 


(1) ਚੜ੍ਹ ਕੇ 
“ਗਊ ਚਰਿ ਸਿੰਘ ਪਾਛੈ ਪਾਵੈ। ” 
- ਗਉ ੫, ੧੬੦, ੨੨ (198) 
“ਮੰਦਰਿ ਚਰਿ ਕੈ ਪੰਥੁ ਨਿਹਾਰਉ ਨੈਨ ਨੀਰਿ ਭਰਿ ਆਇਓ। ” 
- ਸੋਰ ੫, ੬੧, ੨੨ (624) 
(2) ਚੜ੍ਹਾ ਕੇ 
“ਪਾਵਕੁ ਸਾਗਰੁ ਗਹਰੋ ਚਰਿ ਸੰਤਨ ਨਾਵ ਤਰਾਇਓ। ” 
- ਗਉ ੫. ਅਸ ੧੪, ੩:੧ (241) 
(3) ਚਰ ਗਏ, ਖਾ ਗਏ 
“ਜੋਵਹਿ ਕੂਪ ਸਿੰਚਨ ਕਉ ਬਸੁਧਾ ਉਠਿ ਬੈਲ ਗਏ ਚਰਿ ਬੇਲ। ” 
- ਆਸਾ ੪, ੬੧, ੨੨ (368) 


(1) ਚੜਿਆ ਪ੍ਰਾਪਤ ਹੋਇਆ ਹੈ (ਭਾਵ) 





1570 


“ਹਰਿ ਧਨ ਤੇ ਮੈ ਨਵ ਨਿਧਿ ਪਾਈ ਹਾਥਿ ਚਰਿਓ ਹਰਿ ਥੋਕਾ। ” 

- ਗੂਜ ੫, ੩, ੩:੨ (496) 
(2) ਚੜਿਆ ਭਾਵ ਉਦੈ ਹੋਇਆ 
““ਦਿਨੀਅਰੁ ਸੂਰੁ ਡ਼ਿਸਨਾ ਅਗਨਿ ਬੁਝਾਨੀ ਸਿਵ ਚਰਿਓ ਚੰਦੁ ਚੰਦਾਕੀ। ” 

- ਧਨਾ ੪, ੬, ੩:੨ (668) 
(3) ਚੜਿਆ ਭਾਵ ਤੁਰ ਪਿਆ, ਨਿਕਲ ਗਿਆ 
“ਖੋਜਤ ਚਰਿਓ ਦੇਖਉ ਪ੍ਰਿਅ ਜਾਈ। ?” 

- ਸੂਹੀ ੫, ੫, ੧੩੨ (737) 


“ਗੀਤ ਚਰਿਤ ਪ੍ਰਭ ਕੇ ਗੁਨ ਗਾਵਾ। ” 
- ਗਉਂ ੫, ੧੪੯", ੨੨ (212) 
(2) ਕਉਤਕ, ਲੀਲਾ 
“ਅਪਨੇ ਚਰਿਤ ਪੁਭਿ ਆਪਿ ਬਨਾਏ । ” 
- ਗਉ ੫. ਸੁਖ ੧੮, ੮:੩ (287) 
“ਏਕ ਨਿਮਖ ਓਪਾਇ ਸਮਾਵੈ ਦੇਖਿ ਚਰਿਤ ਮਨ ਮੋਹੰ। ” (ਲੀਲਾ, ਕਉਤਕ) 
- ਸਾਰ ੫, ੩੭, ੧":੨ (1211) 


ਕਉਤਕ, ਲੀਲਾ 


“ਦੇਖਿ ਚਰਿੜ ਭਈ ਹਉ ਬਿਸਮਨਿ ਗੁਰਿ ਸਤਿਗੁਰਿ ਪੁਰਖਿ ਮਿਲਾਈ। ” 
- ਸਾਰ ੫, ੧੫, ੪:੧ (1207) 


ਚੜ੍ਹੀ (ਭਾਵ ਪ੍ਰਾਪਤ ਹੋਈ, ਹੱਥ ਲਗੀ) 
“ਚਿੰਤ ਚਰੀ ਹਥਿ ਹਰਿ ਹਰਿ ਟੇਕਾ। ? 


- ਭੈਰ ੫, ਅਸ ੩, ੭:੪ (1157) 


- ਮਾਰੂ ੫, ਸੋਲਾ ੯, ੫:੧ (1080) 


- ਗਉਂ ੩, ੨੫, ੩:੨ (159) 
(2) ਚੜੇ ਭਾਵ ਪ੍ਰਾਪਤ ਹੋਏ 
“ਫਿਰਿ ਇਆ ਅਉਸਰੁ ਚਰੈ ਨ ਹਾਥਾ। ” 
- ਗਉ ੫. ਬਾਅ ੩੮:੩ (258) 
(3) ਉਪਰ ਚੜਨਾ (ਠੋ ਛਲਮਿਬ) 
“ਜਲ ਕੀ ਮਾਛੁਲੀ ਚਰੈ ਖਜੂਰਿ। ” 
- ਟੌਡੀ ਨਾਮ, ੧, ੧੨ (718) 
(4) ਚੜ੍ਹੇ ਭਾਵ ਉਦੈ ਹੋਵੈ 
“ਚੀਤਿ ਚਿਤਵਉ ਮਿਟੁ ਅੰਧਾਰੇ ਜਿਉ ਆਸ ਚਕਵੀ ਦਿਨੁ ਚਰੈ । ” 
- ਬਿਲਾ ੫, ਛੰਤ ੩, ੪:੫ (847) 





1571 


(5) ਚਰਾਉਂਦਾ ਹੈ 
- ਮਾਲੀ ਨਾਮ, ੧, ੪:੧ (988) 
(6) ਚਾੜ੍ਹ ਕੇ ਭਾਵ ਚੁੱਕ ਕੇ 
“ਕਬੀਰ ਭਾਰ ਪਰਾਈ ਸਿਰਿ ਚਰੈ ਚਲਿਓ ਚਾਹੈ ਬਾਟ । ? 
- ਸਲੋ ਕਬ, ੮੯੧੧ (1369) 


ਚਰ੍ਹਾਵਉ ---- ਚੜ੍ਹਾਉਂਦਾ ਅਰਥਾਤ ਭੇਟਾ ਕਰਦਾ ਹਾਂ 
“ਅਨਿਕ ਬਾਰ ਕਰਉ ਤਿਹ ਬੰਦਨ ਮਨਹਿ ਚਰ੍ਹਾਵਉ ਧੂਪ । ” 
- ਜੈਤ ੫, ੮, ੧੨ (701) 


(1) ਚੜ੍ਹਦੀ ਭਾਵ ਰਖੀ ਜਾਂਦੀ 
“ਕਾਇਆ ਹਾਂਡੀ ਕਾਠ ਕੀ ਨਾ ਓਹ ਚਰ੍ਹੈ ਬਹੋਰਿ। ” 


- ਸਲੋ ਕਬ, ੭੦੨ (1368) 
(2) ਉਦੇ ਹੋਵੇ 
“ਸੂਰੁ ਚਰ੍ਹੈ ਪ੍ਰਿਉ ਦੇਖੈ ਨੈਨੀ ਨਿਵਿ ਨਿਵਿ ਲਾਗੈ ਪਾਈ। ” 
- ਮਲਾ ੧, ਅਸ ੧, ੧੨ (1273) 


ਚੰਚਲ, ਸਥਿਰ ਨ ਰਹਿਣ ਵਾਲਾ, ਨਾਂ ਟਿਕਨ ਵਾਲਾ 
“ਨਾਨਕ ਹੁਕਮੁ ਵਰਤੈ ਖਸਮ ਕਾ ਮਤਿ ਭਵੀ ਫਿਰਹਿ ਚਲ ਚਿਤ । ” 
- ਸਲੋ ਕਬ, ੬੬:੧ (1421) 
ਤੁਰੋ, ਚਲੋ 
“ਚਰਨ ਚਲਉ ਮਾਰਗਿ ਗੋਬਿੰਦ। ”” 
- ਗਉ ੫. ਸੁਖ ੧੪, ੨:੭ (281) 


“ਨਦਰੀ ਆਵਦਾ ਨਾਲਿ ਨ ਚਲਈ ਵੇਖਹੁ ਕੋ ਵਿਉਪਾਇ। ”? 
- ਸਿਰੀ ੪, ਵਾਰ ਪਸ, ੩, ੨:੧ (84) 
(2) ਪੈਦਾ ਖੁਭਦਾ, ਰੁਚਿਤ ਹੁੰਦਾ (ਭਾਵ) 
“ਲਬਿ ਨ ਚਲਈ ਸਚਿ ਰਹੈ ਸੋ ਵਿਸਟੁ ਪਰਵਾਣੁ। ? (ਉਹ ਵਿਚੋਲਾ ਪਰਵਾਨ ਹੁੰਦਾ 
ਹੈ ਜੋ ਲੋਭ ਵਿਚ ਨਹ॥ ਪੈਂਦਾ) 
- ਮਾਝ ੧, ਵਾਰ ੨੨ਸ, ੨, ੨੭੫ (148) 
(3) ਚਲਦਾ, ਪਰਵਾਨ ਹੁੰਦਾ, ਪੁਗਦਾ 
“ਨਾਨਕ ਹੁਕਮੁ ਨ ਚਲਈ ਨਾਲਿ ਖਸਮ ਚਲੈ ਅਰਦਾਸਿ। ” 
- ਆਸਾ ੧, ਵਾਰ ੨੨੬ (474) 


ਚਲਈਆ --- ਚਲਾਂਦਾ, ਤੋਰਦਾ 
“ਨਾਨਕ ਜੰਤ ਵਜਾਏ ਵਾਜਹਿ ਜਿਤੁ ਭਾਵੈ ਤਿਤੁ ਰਾਹਿ ਚਲਈਆ” 
- ਬਿਲਾ ੪, ਅਸ ੨, ੮:੨ (834) 
ਚਲਸਹਿ ---- ਜਾਵੇਗਾ, ਚਲੇਗਾ, ਰਵਾਨਾ ਹੋਵੇਗਾ 
“ਜੈਸੇ ਰੈਣਿ ਪਰਾਹੁਣੇ ਉਠਿ ਚਲਸਹਿ ਪਰਭਾਤਿ। ” 





1572 


- ਸਿਰੀ ੫, ੯੨, ੨੧ (50) 
ਹੋਰ ਰੂਪ: 
ਚਲਸੀ - 
“ਜੇ ਉਠੀ ਚਲਸੀ ਕੰਤੜਾ ਤਾ ਕੋਇ ਨ ਪੁਛੇ ਤੇਰੀ ਬਾਤ। ” (ਚਲਾ ਜਾਵੇਗਾ) 

- ਸਿਰੀ ੫, ੯੩, ੨੨ (50) 


“ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਮਿਲੰਥਾ। ”” 
- ਜੈਤ ੪, ੧, ੪2੨ (696) 


“ਜਿਉ ਜਿਉ ਚਲਹਿ ਚੁਭੈ ਦੁਖੁ ਪਾਵਹਿ ਜਮਕਾਲੂ ਸਹਹਿ ਸਿਰਿ ਡੰਡਾ ਹੇ। ” (ਚਲਦਾ 
ਹੈ) 
- ਗਉ ੪. ਮੋਹ ੪, ੨:੨ (13) 
“ਜਿਤੁ ਖਾਂਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ। ? (ਪੈਦਾ ਹੋਏ, ਉਂਦੈ ਹੋਵੇ) 
- ਸਿਰੀ ੧, ੭, ੧੧੨ (16) 
“ਸੁਣਿ ਸੁਣਿ ਕਾਮ ਗਹੇਲੀਏ ਕਿਆ ਚਲਹਿ ਬਾਹ ਲੁਡਾਇ। ” (ਚਲਦੀ/ਤੁਰਦੀ ਹੈ) 
- ਸਿਰੀ ੩, ੬੧, ੧:੧ (37) 
“ਕਮਿੜਾ ਸੇਈ ਕਾਂਢੀਅਹਿ ਇਕ ਵਿਖ ਨ ਚਲਹਿ ਸਾਥਿ। ” (ਜਾਂਦੇ) 
- ਗਉਂ ੫. ਵਾਰ ੩ਸ ੫, ੨:੨ (318) 
“ਬਾਣੀ ਉਚਰਹਿ ਸਾਧ ਜਨ ਅਮਿਉ ਚਲਹਿ ਝਰਣੇ। ” (ਵਗਦੇ) 
- ਗਉ ੫. ਵਾਰ ੯:੪ (320) 
“ਨਚਿ ਨਚਿ ਹਸਹਿ ਚਲਹਿ ਸੇ ਰੋਇ। ” (ਜਾਂਦੀ ਵੇਰ) 
- ਆਸਾ ੧, ਵਾਰ ੫ਸ, ੧, ੨:੨੩ (465) 
ਚਲਹੁ - 
“ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ। ” (ਜਾਉ, ਚਲੋ) 
- ਗਉ ੫. ਸੋਹ ੫, ੧:੨ (13) 
ਚਲਚਿਤ ---- ਚੰਚਲ, ਚਲਾਇਮਾਨ ਹੈ ਜਿਤ ਦਾ ਚਿਤ 
“ਚਲਚਿਤ ਵਿਤ ਭੁਮਾਭੂਮੰ ਜਗੁ ਮੋਹ ਮਗਨ ਹਿਤੰ। ” 
- ਗੂਜ ੧, ਅਸ ੫, ੩:੧ (505) 
“ਚਲਚਿਤ ਜੋਗੀ ਆਸਣੁ ਤੇਰਾ। ” (ਚਲਾਇਮਾਨ) 
- ਰਾਮ ੫, ੧੩, ੩:੧ (886) 


“ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿੜਾ ਹਰਿ ਚਲਣ ਵੇਲਾ ਆਦੀ। ” 
- ਸਿਰੀ ੪, ਪਹ ੩, ੪:੧ (77) 


ਹੋਰ ਰੂਪ: 


ਚਲਣਹਾਰ - 





1573 


“ਦਰਿ ਕੂਚਾ ਕਰਿ ਗਏ ਅਵਰੇ ਭਿ ਚਲਣਹਾਰ। ”” (ਤੁਰਨ ਵਾਲੇ, ਚਲਾਇਮਾਨ, 
ਨਾਸ਼ਵਾਨ) 
- ਸਿਰੀ ੧, ਅਸ ੧੭, ੩੨੨ (64) 
(2) ਪੈਰ 
“ਚਬਣ ਚਲਣ ਰਤੰਨ ਸੇ ਸੁਣੀਅਰ ਬਹਿ ਗਏ। ”? 
- ਸਲੋ ਫਰ, ੭੭੧ (1381) 


ਚਲਣਹਾਰ --- (1) ਚਲਾਇਮਾਨ, ਨਾਸ਼ਵਾਨ ਵੇਖੋ “ਚਲਣ” (1) 

ਹੋਰ ਰੂਪ: 
ਚਲਣਹਾਰਾ - 
“ਮੋਹੁ ਕੁਟੰਬੁ ਦਿਸਿ ਆਵਦਾ ਸਭੁ ਚਲਣਹਾਰਾ ਆਵਣ ਜਾਣਾ। ” 

- ਗਉ ੪, ਵਾਰ ੧੦:੩ (305) 
ਚਲਣਹਾਰੁ - 
“ਤਿਸੁ ਸਿਉ ਨੇਹੁ ਨ ਕੀਜਈ ਜੋ ਦੀਸੈ ਚਲਣਹਾਰੁ । ? 

- ਸਿਰੀ ੧, ੨੦, ੩੨ (21) 
“ਚਲਾ ਚਲਾ ਜੇ ਕਰੀ ਜਾਣਾ ਚਲਣਹਾਰੁ । ' (ਜਗਤ ਨੂੰ ਚਲਾਇਮਾਨ ਰੂਪ ਵਿਚ ਜਾਣ 
ਲਵਾਂ) 

- ਸਿਰੀ ੧, ਅਸ ੧੬, ੨੧ (63) 


- ਆਸਾਂ ੧, ਅਸ ੧੬, ੧:੧ (419) 


“ਆਇਆ ਹਕਾਰਾ ਚਲਣਵਾਰਾ ਹਰਿ ਰਾਮ ਨਾਮਿ ਸਮਾਇਆ। ” 
- ਰਾਮ ਸੁੰਦ, ਸਦ ੧:੫ (923) 
“ਅੰਤਿ ਸਖਾਈ ਚਲਣਵਾਰਾ”? 
- ਮਾਰੂ ੧, ਸੋਲਾ ੨੨, ੪:੨ (1044) 


“ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ। ” 


- ਜਪੁ ੧, ੧੬ (1) 
“ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ। ”” 
- ਰਾਮ ੩, ਅਨੰ ੧੪:੨ (918) 
(2) ਚਲੇ ਜਾਣਾ 
“ਹੁਣਿ ਉਠਿ ਚਲਣਾ ਮੁਹਤਿ ਕਿ ਤਾਲਿ। ” 
- ਧਨਾ ੧, ੩, ੪੧੧ (661) 


“ਹਉਮੈ ਬੰਧਨ ਸਤਿਗੁਰਿ ਤੋੜੇ ਚਿਤੁ ਚੰਚਲੁ ਚਲਣਿ ਨ ਦੀਨਾ ਹੇ। ? 
- ਮਾਰੂ ੧, ਸੋਲਾ ੮, ੧੬:੩ (1028) 





1574 


“ਓਨੀ ਚਲਣੁ ਸਦਾ ਨਿਹਾਲਿਆ ਹਰਿ ਖਰਚੁ ਲੀਆ ਪਤਿ ਪਾਇ। ” 
- ਸਿਰੀ ੫, ੭੦, ੨੧੨ (42) 


“ਮੁਕਾਮੁ ਕਰਿ ਘਰਿ ਬੈਸਣਾ ਨਿਤ ਚਲਣੈ ਕੀ ਧੋਖ। ? 
- ਸਿਰੀ ੧, ਅਸ ੧੭, ੧:੧ (64) 
(2) ਵਰਤਣ 
“ਆਗੈ ਚਲਣੁ ਅਉਰੁ ਹੈ ਭਾਈ ਊਹਾ ਕਾਮਿ ਨ ਆਇਆ। ” 
- ਗਉਂ ੫, ੨੧੬", ੧:੨ (216) 


(1) ਕੌਤਕ, ਚੋਜ, ਚਰਿਤ 
“ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ। ” 
- ਧਨਾ ੧, ਸੋਹ ੩, ੨੨ (13) 
“ਕਉਣੁ ਜਾਣੈ ਚਲਤ ਤੇਰੇ ਅੰਧਿਆਰੇ ਮਹਿ ਦੀਪ। ” 
- ਤਿਲੰ ੫, ੪, ੧੨ (724) 
(2) ਚਲਦਿਆਂ 
“ਹਰਿ ਮਾਰਗਿ ਚਲਤ ਭੂਮੁ ਸਗਲਾ ਖੋਇਆ। ?” 
- ਮਾਝ ੫, ਅਸ ੧੭, ੨੦੨ (99) 


(3) ਚਲਣ 
“ਬਿਖੈ ਬਿਲਾਸ ਕਹੀਅਤ ਬਹੁਤੇਰੇ ਚਲਤ ਨ ਕਛੂ ਸੰਗਾਰੇ । ”” 


- ਟੋਡੀ ੫, ੭, ੨੧੧ (713) 
(4) ਚਲਾ ਗਿਆ, ਬੀਤ ਗਿਆ 
“ਤਨੁ ਧਨੁ ਜੋਬਨੁ ਚਲਤ ਗਇਆ। ?” 
- ਬਿਲਾ ੫, ੧੧੦, ੧":੧ (826) 
(5) ਤੁਰਦੀ ਭਾਵ ਵੱਧਦੀ ਹੈ 
““ੜਿਸਨਾ ਚਲਤ ਬਹੁ ਪਰਕਾਰਿ। ”” 
- ਸਾਰ ੫, ੧੦੭, ੧%:੧ (1225) 


(1) ਦੋੜਦਾ, ਭਜਦਾ, ਚੰਚਲ 
'“ਚਲਤਉ ਮਨੁ ਰਾਖੈ ਅੰਮ੍ਰਿਤੁ ਚਾਖੈ। ” 

- ਆਸਾ ੧, ੧੩. ੪5੧ (352) 
“ਇਹੁ ਮਨੁ ਚਲਤਉ ਸਚ ਘਰਿ ਬੈਸੈ ਨਾਨਕ ਨਾਮੁ ਅਧਾਰੋ । ”” 

- ਰਾਮ ੧, ਸਿਗੋ ੬:੩ (938) 
(2) ਚਲਾਇਮਾਨ, ਨਾਸ਼ਮਾਨ 
“ਸਭੁ ਜਗੁ ਚਲਤਉ ਪੇਖੀਐ ਨਿਹਚਲੁ ਹਰਿ ਕੋ ਨਾਉ।” 


- ਆਸਾ ੫. ਅਸ ੨, ੪੧ (431) 


(1) ਕੌਤਕ, ਚਰਿਤੁ, ਚੋਜ 
“ਚਲਤਾ ਤੁਮਾਰੇ ਦੇਖਿ ਮੋਹੀ ਉਦਾਸ ਧਨ ਕਿਉ ਧੀਰਏ । ” 

- ਗਉ ੫. ਛੰਤ ੧, ੨:੩ (247) 
(2) ਤੁਰਦਾ, ਦੌੜਦਾ ਭਾਵ ਚੰਚਲ 





1575 


“ਉਠਿ ਚਲਤਾ ਠਾਕਿ ਰਖਹੁ ਘਰਿ ਅਪੁਨੈ ਦੁਖੁ ਕਾਟੇ ਕਾਟਣਹਾਰਾ ਹੇ । ” 
- ਮਾਰੂ ੧, ਸੋਲਾ ੧੦, ੧੬:੩ (1031) 


(1) ਚਲੀ ਜਾਂਦੀ ਹੈ 
“ਤਿਆਗਿ ਚਲਤੀ ਮਹਾ ਚੰਚਲਿ ਦੋਖ ਕਰਿ ਕਰਿ ਜੋਰੀ। ”” 

- ਬਿਹਾ ੫, ਛੰਤ ੮, ੩:੫ (547) 
(2) ਜਾਂਦੀ (ਵਾਰੀ) 


- ਬਸੰ ੧, ਅਸ ੫. ੪:੨ (1189) 


“ਕਾਲਬੂਤ ਕੀ ਹਸਤਨੀ ਮਨ ਬਉਰਾ ਰੇ ਚਲਤੁ ਰਚਿਓ ਜਗਦੀਸ। ” 
- ਗਉਂ ਕਬ, ੫੭, ੧:੧ (335) 
(2) ਚਾਲ, ਗਤੀ 
“ਸੂਰਜੁ ਚੰਦੁ ਸਿਰਜਿ ਅਨੁ ਅਹਿਨਿਸਿ ਚਲਤੁ ਵੀਚਾਰੋ। ” 
- ਵਡ ੧, ਅਲਾ ੩, ੧੪ (580) 


(1) ਚਲਦਿਆਂ, ਤੁਰਦੇ ਹੋਇਆਂ 
“ਹਰਿ ਧਨੁ ਚਲਤੇ ਹਰਿ ਧਨੁ ਬੈਸੇ ਹਰਿ ਧਨੁ ਜਾਗਤ ਸੂਤਾ। ” 

- ਗੂਜ ੫, ੩, ੧":੨ (495) 
(2) ਚਲਣ ਲਗਿਆਂ, ਤੁਰਨ ਲਗਿਆਂ, ਜਾਣ ਵੇਲੇ 
“ਏਤੀ ਨ ਜਾਨਉ ਕੇਤੀਕ ਮੁਦਤਿ ਚਲਤੇ ਖਬਰਿ ਨ ਪਾਇਓ। ”” 

- ਮਾਰੂ ੫, ੪, ੧":੨ (999) 
(3) ਦੌੜਦੇ, ਚੰਚਲ 
“ਰਹੈ ਅਲਿਪਤੁ ਚਲਤੇ ਘਰਿ ਆਣੈ । ” 

- ਮਾਰੂ ੧, ਸੋਲਾ ੨੧, ੧੫:੨ (1042) 


- ਕੇਦਾ ਕਬ, ੩, ੪੨ (1123) 


“ਤੂ ਘਟਿ ਘਟਿ ਇਕੁ ਵਰਤਦਾ ਸਚੁ ਸਾਹਿਬ ਚਲਤੈ । ” 
- ਗਉਂ ੪, ਵਾਰ ੨੪:੪ (314) 


(2) ਤੁਰ ਪੈਂਦੇ, ਚਲਦਿਆਂ 
“ਅਹਿਨਿਸਿ ਭੋਗੇ ਚੋਜ ਬਿਨੋਦੀ ਉਠਿ ਚਲਤੈ ਮਤਾ ਨ ਕੀਨਾ ਹੇ। ? 
- ਮਾਰੂ ੧, ਸੋਲਾ ੮, ੬:੩ (1028) 


“ਚਲਤੌ ਠਾਕਿ ਰਖਹੁ ਘਰਿ ਅਪਨੈ ਗੁਰ ਮਿਲਿਐ ਇਹ ਮਤਿ ਹੋਈ ਜੀਉ।” 
- ਸੋਰ ੧, ੧੧, ੩:੧ (599) 





1576 


“ਕੀਰਤਿ ਸਾਥਿ ਚਲੰਥੋ ਭਣੰਤਿ ਨਾਨਕ ਸਾਧ ਸੰਗੇਣ। ? 
- ਗਾਥਾ ੫, ੩:੨ (1360) 


“ਵਾਟ ਵਟਾਊ ਆਇਆ ਨਿਤ ਚਲਦਾ ਸਾਥੁ ਦੇਖੁ । ” 
- ਸਿਰੀ ੧, ਅਸ ੧੩, ੨:੩ (61) 
“ਉਹ ਹਰਿ ਮਾਰਗਿ ਆਪਿ ਚਲਦਾ ਹੋਰਨਾ ਨੋ ਹਰਿ ਮਾਰਗਿ ਪਾਏ। ”! (ਤੁਰਦਾ) 
- ਮਾਝ ੧, ਵਾਰ ੫ਸ, ੪, ੨:੨ (140) 
(2) ਜਾਣ ਵਾਲਾ ਪ੍ਰਾਣੀ 
“ਜੇ ਚਲਦਾ ਲੈ ਚਲਿਆ ਕਿਛੁ ਸੰਪੈ ਨਾਲੇ। ? 
- ਆਸਾ ੧, ਅਸ ੧੩. ੬:੧ (418) 
(3) ਜਾਂਦਾ ਹੋਇਆ 
“ਜਮ ਦੁਆਰਿ ਜਾ ਪਕੜਿ ਚਲਾਇਆ ਤਾ ਚਲਦਾ ਪਛੁਤਾਣਾ। ”” 
- ਧਨਾ ੧, ੨, ੪੧੨ (661) 
ਹੋਰ ਰੂਪ: 
ਚਲਦਿਆਂ - 
<< ਨਾਲਿ ਹਰਿ ਚਲਸੀ ਹਰਿ ਅੰਤੇ ਲਏ ਛਡਾਇ। ” (ਜਾਣ ਲੱਗਿਆਂ, 
ਮਰਿਆਂ) 
- ਸਿਰੀ ੪, ਵਣ ੧, ੩:੨ (82) 


“ਜਿਉ ਲਾਹਾ ਤੋਟਾ ਤਿਵੈ ਵਾਟ ਚਲਦੀ ਆਈ। ”” 
- ਆਸਾ ੧, ਅਸ ੧੩, ੧੦੧ (418) 


“ਹਰਿ ਜੁਗਹ ਜੁਗੋ ਜੁਗ ਜੁਗਹ ਜੁਗੋ ਸਦ ਪੀੜੀ ਗੁਰੂ ਚਲੰਦੀ । ” 
- ਸਿਰੀ ੪, ਛੰਤ ੧, ੫:੨ (79) 
ਚਲਦੀਆ --- ਤੁਰਦੀਆਂ 
“ਸਤਿਗੁਰ ਕੈ ਭਾਣੈ ਚਲਦੀਆ ਨਾਮੇ ਸਹਜਿ ਸੀਗਾਰੁ । ? 
- ਆਸਾ ੩, ਅਸ ੩੦, ੨੨ (426) 


“ਜਿਉ ਆਪਿ ਚਲਾਵਹਿ ਤਿਉ ਚਲਦੇ ਕਿਛੁ ਵਸਿ ਨ ਜੰਤਾ। ? 
- ਮਾਰੂ ੫, ਵਾਰ ੪:੮ (1095) 


“ਸੰਗਿ ਚਲਨ ਕਉ ਤੋਸਾ ਦੀਨਾ ਗੋਬਿੰਦ ਨਾਮ ਕੇ ਬਿਉਹਾਰੀ। ” 

- ਆਸਾ ੫, ੧੨੨, ੧੨ (401) 
“ਸਭੁ ਕੋਈ ਚਲਨ ਕਹਤ ਹੈ ਊਹਾਂ। ” (ਜਾਣ ਲਈ) 

- ਭੈਰ ਕਬ, ੧੬, ੧2੧ (1161) 





1577 


“ਬਾਂਵੈ ਮਾਰਗੁ ਟੇਢਾ ਚਲਨਾ। ” (ਤੁਰਨਾ) 

- ਗਉ ੫, ੯੮, ੩:੧ (185) 
“ਇਤਨੀ ਨ ਬੂਝੈ ਕਬਹੂ ਚਲਨਾ ਬਿਕਲ ਭਇਓ ਸੰਗਿ ਮਾਇਓ। ” (ਚਾਲੇ ਪਾ ਜਾਣੇ 
ਭਾਵ ਮਰਨਾ) 

- ਦੇਵ ੫, ੧੫, ੧":੨ (531) 
“ਤਨੁ ਧਨੁ ਆਪਨ ਥਾਪਿਓ ਹਰਿ ਜਪੁ ਨ ਨਿਮਖ ਜਪਿਓ ਅਰਥੁ ਦ਼ੁਬੁ ਦੇਖੁ ਕਛੁ ਸੰਗਿ 
ਨਾਹੀ ਚਲਨਾ। ” (ਜਾਣਾ) 

- ਧਨਾ ੫, ੩੦, ੧:੨ (678) 


(1) ਉਠਦੇ, ਪੈਦਾ ਹੁੰਦੇ 
“ਇਸੁ ਪਰੀਤੀ ਤੁਟਦੀ ਵਿਲਮੁ ਨ ਹੋਵਈ ਇਤੁ ਦੋਸਤੀ ਚਲਨਿ ਵਿਕਾਰ। ”” 
- ਵਡ ੪, ਵਾਰ ਪਸ, ੩, ੧:੮ (587) 
(2) ਚਲਦੇ ਹਨ, ਤੁਰਦੇ ਹਨ 
“ਨਾਨਕ ਹਉ ਬਲਿਹਾਰੀ ਤਿੰਨ ਕਉ ਜੋ ਚਲਨਿ ਸਤਿਗੁਰ ਭਾਇ। ”” 
- ਸੋਰ ੪, ਵਾਰ ੨੪ਸ, ੩, ੧:੪ (651) 


ਹੋਰ ਰੂਪ: 
ਚਲੰਨਿ - 
“ਸੇ ਭਗਤ ਹਰਿ ਭਾਵਦੇ ਜੋ ਗੁਰਮੁਖਿ ਭਾਇ ਚਲੰਨਿ। ” (ਤੁਰਨ) 


- ਗਉਂ ੩, ਅਸ ੯, ੨੧ (233) 
ਚਲਨੀ - 
ਵੀ ਨਾਲਿ ਨ ਚਲਨੀ ਜਲਿ ਬਲਿ ਹੋਏ ਛਾਰੁ। ” (ਚਲਣ/ਤੁਰਨਗੇ) 
- ਗਉ ੫. ਵਾਰ ੨ਸ, ੫, ੨੨ (318) 
(1) ਚਲਣ/ਤੁਰਣਗੇ, ਵੇਖੋ “ਚਲਨਿ” (2) ਟਲਦੇ 
“ਸਾਹੇ ਲਿਖੇ ਨ ਚਲਨੀ ਜਿੰਦੂ ਕੂੰ ਸਮਝਾਇ। ”” 
- ਸਲੋ ਫਰ, ੧:੪ (1377) 
ਤੁਰਨ/ਚਲਣ ਦਾ 
“ਪੇਖਤ ਲੀਲਾ ਰੰਗ ਰੂਪ ਚਲਨੈ ਦਿਨੁ ਆਇਆ। ” 
- ਬਿਲਾ ੫, ੫੦, ੩:੧ 813) 
ਚਲਾ ਜਾਏਗਾ, ਤੁਰ ਜਾਏਗਾ 
““ਗਨਿ ਮਿਨਿ ਦੇਖਹੁ ਮਨੈ ਮਾਹਿ ਸਰਪਰ ਚਲਨੋ ਲੋਗ । ” 
- ਗਉਂ ੫. ਬਾਅ ੧੯ਸ:੧ (254) 
ਤੁਰਨ 
“ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨ੍ਹਿ। ” 
- ਸੂਹੀ ੧, ੩, ੧":੧ (729) 





1578 


“ਆਪੁ ਛੋਡਿ ਚਰਣੀ ਲਗਾ ਚਲਾ ਤਿਨ ਕੈ ਭਾਇ। ” 
- ਸਿਰੀ ੩, ੪੪, ੨:੨ (30) 
ਹੋਰ ਰੂਪ: 
“ਫਰੀਦਾ ਦਰ ਦਰਵੇਸੀ ਗਾਖੜੀ ਚਲਾਂ ਦੁਨੀਆਂ ਭਤਿ। ” (ਚਲ ਰਿਹਾ ਹਾਂ) 
- ਸਲੋ ਫਰ, ੨:੧ (1378) 


ਚਲਾਵਾਂ 
“ਮਸੂ ਤੋਟਿ ਨ ਆਵਈ ਲੇਖਣਿ ਪਉਣੁ ਚਲਾਉ। ” 


- ਸਿਰੀ ੧, ੨, ੪੨ (15) 


“ਸੋ ਨਿਵਾਹੂ ਗਡਿ ਜੋ ਚਲਾਊ ਨ ਥੀਐ। ” 
- ਮਾਰੂ ੫, ਵਾਰ ੧੪ਸ, ੫, ੧:੧ (1099) 


“ਹੁਕਮੁ ਚਲਾਏ ਨਿਸੰਗ ਹੋਇ ਵਰਤੈ ਅਫਰਿਆ। ”” 
- ਸਿਰੀ ੫, ੭੨, ੩੯੧ (42) 
(2) ਤੋਰਦਾ 
“ਜਨ ਨਾਨਕ ਕੇ ਪ੍ਰਭ ਤੂ ਧਣੀ ਜਿਉ ਭਾਵੈ ਤਿਵੈ ਚਲਾਇ। ” 
- ਗਉ ੪, ਵਾਰ ੭ਸ, ੪, ੨:੮ (303) 
(3) ਤੌਰ, ਭਾਵ ਬਦਲ ਡੋਲਾਅ 
“ਗੁਰਮਤਿ ਅਚੁਲ ਹੈ ਚਲਾਇ ਨ ਸਕੈ ਕੋਇ। ” 
- ਬਿਰਾ ੪, ਵਾਰ ੨ਸ, ੩, ੧:੩ (548) 
(4) ਚਲਾਉਂਦਾ ਭਾਵ ਛਡਦਾ, ਮਾਰਦਾ 
“ਤੀਖਣ ਬਾਣ ਚਲਾਇ ਨਾਮੁ ਪ੍ਰਭ ਧਰਾ ਈਐ । ” 
- ਫੁਨ ੫, ੧੬:੩ (1363) 
ਚਲਾਇਓ --- (1) (ਪਕੜ) ਲਿਆ 
“ਜਿਉ ਕੁੰਚਰੁ ਤਦੂਐ ਪਕਰਿ ਚਲਾਇਓ ਕਰਿ ਉਪਰੁ ਕਢਿ ਨਿਸਤਾਰੇ। ” 
- ਨਟ ੪, ਅਸ ੪, ੧":੨ (982) 
(2) ਤੁਰ ਪਿਆ, ਚਲਾ ਗਿਆ 
- ਮਾਰੂ ੫, ਅਸ ੧, ੨੧ (1017) 
ਚਲਾਇਓਨੁ -- ਦਿਤਾ, ਮਨਾਇਆ (ਹੁਕਮ) 
“ਸਚਾ ਅਮਰੁ ਚਲਾਇਓਨੁ ਕਰਿ ਸਚੁ ਫੁਰਮਾਣੁ । ” 
- ਸੂਹੀ ੩, ਵਾਰ ੧੧:੧ (789) 
ਚਲਾਇਆ -- (1) ਤੋਰ ਲਿਆ, ਅਗੇ ਲਾ ਲਿਆ, ਧਕਿਆ 
“ਜਾ ਜਮਿ ਪਕੜਿ ਚਲਾਇਆ ਵਣਜਾਰਿਆ ਮਿੜ਼ਾ ਕਿਸੈ ਨ ਮਿਲਿਆ ਭੇਤੁ । ” 
- ਸਿਰੀ ੧, ਪਹ ੧, ੪੧੨ (75) 
“ਜਮ ਦੁਆਰਿ ਜਾ ਪਕੜਿ ਚਲਾਇਆ ਤਾ ਚਲਦਾ ਪਛੁਤਾਣਾ। ”” 





1579 


- ਧਨਾ ੧, ੨, ੪੩੨ (661) 
(2) ਤੋਰਿਆ 
“ਕਰਤਾ ਕਰੇ ਸੁ ਹੋਗੁ ਨ ਚਲੈ ਚਲਾਇਆ। ” 
- ਮਾਝ ੧, ਵਾਰ ੪:੮ (140) 
“ਸਿਰਿ ਸਿਰਿ ਹੋਇ ਨਿਬੇੜੁ ਹੁਕਮਿ ਚਲਾਇਆ। ” (ਹੁਕਮ ਅਨੁਸਾਰ ਚਲਾਉਂਦਾ ਹੈ) 
- ਮਲਾ ੧, ਵਾਰ ੨੬੧ (1290) 


(3) ਪਰਚਲਤ ਕੀਤਾ, ਪਸਾਰ ਦਿੱਤਾ 
“ਝੂਠਾ ਪਰਪੰਚੁ ਜੋਰਿ ਚਲਾਇਆ। ” 


- ਗਉਂ ਕਬ, ੬੦, ੨:੨ (337) 
(4) ਕਾਇਮ ਕੀਤਾ, ਤੋਰਿਆ ਭਾਵ ਕੀਤਾ 
“ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ। ? 
- ਰਾਮ ਬਸ, ਵਾਰ ੧:੩ (966) 
(5) ਦਿਤਾ, ਮਨਾਇਆ (ਹੁਕਮ) 
“ਜੀਅ ਉਪਾਇ ਰਿਜਕੁ ਦੇ ਆਪੇ ਸਿਰਿ ਸਿਰਿ ਹੁਕਮੁ ਚਲਾਇਆ। ” 
- ਮਾਰੂ ੧, ਸੋਲਾ ੨੨, ੧:੩ (1042) 
“ਆਪੇ ਸੂਰਾ ਅਮਰੁ ਚਲਾਇਆ। ” (ਭਾਵ ਹਕੂਮਤ ਕੀਤੀ) 
- ਮਾਰੂ ੫, ਸੋਲਾ ੧੦, ੧੩:੨ (1082) 
(6) ਵਿਸਫੋਟਿਤ ਕੀਤਾ 
“ਪ੍ਰੇਮ ਪਲੀਤਾ ਸੁਰਤਿ ਹਵਾਈ ਗੋਲਾ ਗਿਆਨੁ ਚਲਾਇਆ। ” 
- ਭੈਰ ਕਬ, ੧੭, ੪:੧ (1161) 
(7) ਸ਼ੁਰੂ ਕੀਤਾ, ਭਾਵ ਖੜਾ ਕੀਤਾ 
“ਬਕਿ ਬਕਿ ਵਾਦੁ ਚਲਾਇਆ ਬਿਨੁ ਨਾਵੈ ਬਿਖੁ ਜਾਣਿ। ? 
- ਪੁਭਾ ੧, ੧੩, ੧:੨ (1331) 
(8) ਟਾਲੇ ਨਹੀ' ਜਾ ਸਕਦੇ 
“ਤਿਨਿ ਕਰਿ ਜਗ ਅਠਾਰਹ ਘਾਏ ਕਿਰਤੁ ਨ ਚਲੈ ਚਲਾਇਆ। ” (ਕਰਮਾਂ ਤੋ ਭਾਗ 
ਟਾਲਿਆਂ ਨਹੀ ਟਾਲੇ ਜਾ ਸਕਦੇ) 
- ਪੁਭਾ ੧, ਅਸ ੪, ੪੧੨ (1344) 
ਚਲਾਇਹਿ --- ਤੋਰੇ 
“ਜਿਉ ਤੁ ਚਲਾਇਹਿ ਤਿਵੈ ਚਲਹ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ। ” 
੍‌ - ਰਾਮ ੩, ਅਨ ੧੫:੧ (919) 


ਚਲਾਇਦਾ --- (1) ਤੋਰਦਾ 
“ਚਿਤੈ ਅੰਦਰਿ ਸਭੁ ਕੋ ਵੇਖਿ ਨਦਰੀ ਹੇਠਿ ਚਲਾਇਦਾ। ”” 
- ਆਸਾ ੧, ਵਾਰ ੧੬:੧ (472) 
(2) ਦਿੰਦਾ, ਮਨਾਂਦਾ (ਹੁਕਮ) 
“ਆਪੇ ਹੁਕਮੁ ਚਲਾਇਦਾ ਜਗੁ ਧੰਧੈ ਲਾਇਆ। ” 
- ਸੂਹੀ ੩, ਵਾਰ ੧੨:੧ (789) 


ਚਲਾਇਦੇ --- ਕਰਦੇ, ਤੋਰਦੇ 
“ਨਿਰਵੈਰਾ ਨਾਲਿ ਜਿ ਵੈਰੁ ਚਲਾਇਦੇ ਤਿਨ ਵਿਚਹੁ ਤਿਸਟਿਆ ਨ ਕੋਇ। ”” 





1580 


- ਗਉਂ ੪, ਵਾਰ ਪਸ, ੪, ੨:੩ (302) 


ਚਲਾਇਨਿ --- ਅਗੇ ਤੋਰ/ਲਾ ਲੈਣ 
“ਪਕੜਿ ਚਲਾਇਨਿ ਦੂਤ ਜਮ ਕਿਸੈ ਨ ਦੇਨੀ ਭੇਤੁ । ” 
- ਮਾਝ ੫, ਬਾਰਾ ੭:੪ (134) 


(1) ਤੋਰ ਲਵਾਂ, ਅਗੇ ਲਾ ਲਵਾਂ 
“ਸਗਲੇ ਦੁਖ ਪਾਣੀ ਕਰਿ ਪੀਵਾ ਧਰਤੀ ਹਾਕ ਚਲਾਈ । ”” 
੍‌ - ਮਾਝ ੧, ਵਾਰ ੧੯ਸ, ੧, ੧੨ (147) 
(2) ਚਲ ਸਕਦੀ ਹੈ 
“ਮਾਨੁਖ ਕੀ ਕਹੁ ਕੇਤ ਚਲਾਈ। ” 
- ਆਸਾ ੫, ੭੯, ੨੨ (390) 
(3) ਦਾਗੀ 
“ਓਨੀ ਤੁਪਕ ਤਾਣਿ ਚਲਾਈ ਓਨੀ ਹਸਤਿ ਚਿੜਾਈ। ”” 
- ਆਸਾ ੧, ਅਸ ੧੨, ੫:੨ (418) 
(4) ਅਰੰਭ ਕੀਤੇ/ਤੋਰੇ ਹਨ 
“ਹਿੰਦੂ ਤੁਰਕ ਕਹਾ ਤੇ ਆਏ ਕਿਨਿ ਏਹ ਰਾਹ ਚਲਾਈ। ”” 
- ਆਸਾ ਕਬ, ੮, ੧:੧ (477) 
“ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸਬਦ ਵਜਾਏ । ” (ਆਰੰਭੀ) 
- ਸੂਹੀ ੪, ਛੰਤ ੨, ੨:੬ (774) 
(5) ਚਲਾ ਰਿਹਾ/ਵਰਤ ਰਿਹਾ ਹੈ 
“ਚੰਦੁ ਸੂਰਜੁ ਦੁਇ ਸਾਥ ਚਲਾਈ। ” (ਚੰਦ ਸੂਰਜ ਦੋਵੇ' ਨਾਲ ਚਲਾਈਆਂ ਹਨ) 
- ਆਸਾ ਕਬ, ੩੬, ੨੨ (484) 
(6) ਤੋਰਦਾ ਹੈ, ਚਲਾਂਦਾ ਹੈ 
“ਇਸੁ ਹਰਿ ਧਨ ਕਾ ਸਾਹੁ ਹਰਿ ਆਪਿ ਹੈ ਸੰਤਹੁ ਜਿਸ ਨੋ ਦੇਇ ਸੁ ਹਰਿ ਧਨੁ ਲਦਿ 
ਚਲਾਈ । ”” 
- ਸੂਹੀ 8, ੧੦, ੬:੧ (734) 
“ਸਚਾ ਸਾਹਿਬੁ ਸਚੁ ਪਰਖੈ ਸਾਚੈ ਹੁਕਮਿ ਚਲਾਈ ਹੇ। ” (ਚਲਾਉ'ਦਾ/ਤੋਰਦਾ) 
- ਮਾਰੂ ੧, ਸੋਲਾ ੪, ੩੩ (1023) 
ਚਲਾਈਅਹਿ _- ਤੋਰੀਏ, ਅੱਗੇ ਲਾ ਲਈਏ 
“ਮਨਮੁਖਿ ਬੰਨ੍ਹ ਚਲਾਈਅਹਿ ਨ ਮਿਲਹੀ ਵਗਿ ਸਗਿ। ”? 
- ਸਲੋ ੩, ੬:੪ (1413) 
ਚਲਾਈਆਂ --- (1) ਤੁਰਦੇ ਹਾਂ 
“ਲੇਖੇ ਵਾਟ ਚਲਾਈਆ ਲੇਖੇ ਸੁਣਿ ਵੇਖਾਉ। ” 
- ਸਿਰੀ ੧, ੩, ੧:੨ (15) 


ਹੋਰ ਰੂਪ: 

ਚਲਾਈਐ - 

“ਨਾਨਕ ਹੁਕਮਿ ਚਲਾਈਐ ਸਾਹਿਬ ਲਗੀ ਰੀਤਿ। (ਹੁਕਮ ਅੰਦਰ ਹੀ ਤੁਰਦਾ ਹੈ) 
- ਮਾਝ ੧, ਵਾਰ ੨ਜ਼ਸ, ੧, ੨:੩ (148) 





1581 


(2) ਅਗੇ ਲਾ ਲਈਆਂ, ਤੋਰ ਲਈਆਂ 
“ਹਰਿ ਹਰਿ ਕਦੇ ਨ ਚੇਤਿਓ ਜਮਿ ਪਕੜਿ ਚਲਾਈਆ” 
- ਤਿਲੰ ੪, ਅਸ ੨, ੧੩੨ (726) 
ਹੋਰ ਰੂਪ: 
ਚਲਾਈਐ - 
“ਆਸਾ ਬੰਧਿ ਚਲਾਈਐ ਮੁਹੇ ਮੁਹਿ ਚੋਟਾ ਖਾਇ। ? (ਤੋਰ ਲਈਦਾ ਹੈ) 
- ਸਿਰੀ ੧, ਅਸ ੧੩, ੭੨ (61) 


- ਜਪੁ ੧, ੩:੧੩ (2) 
“ਹੁਕਮੀ ਹੁਕਮਿ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ। ? (ਹੁਕਮ ਅਨੁਸਾਰ 
ਚਲਾਉਂਦਾ ਹੈ) 
- ਆਸਾ ੧, ਅਸ ੧੨, ੭:੩ (418) 
(2) ਰਾਜ ਕਰਦਾ, (ਹੁਕਮ) ਕਰਦਾ/ਦਿੰਦਾ 
“ਸੋ ਐਸਾ ਹਰਿ ਨਾਮੁ ਧਿਆਈਐ ਮਨ ਮੇਰੇ ਜੋ ਸਭਨਾ ਉਪਰਿ ਹੁਕਮੁ ਚਲਾਏ । ” 
- ਸਿਰੀ ੪, ਵਾਰ ੧੫:੧ (89) 
(3) ਪ੍ਰਚਲਤ ਕਰੇ, ਤੋਰੇ 
“ਘਾਹੁ ਖਾਨਿ ਤਿਨਾ ਮਾਸੁ ਖਵਾਲੇ ਏਹਿ ਚਲਾਏ ਰਾਹ। ” 
- ਮਾਝ ੧, ਵਾਰ ੧੪ਸ, ੧, ੧:੨ (144) 
(4) ਤੋਰੇ 
“ਕਿਛੁ ਹਾਥਿ ਕਿਸੈ ਦੈ ਕਿਛੁ ਨਾਹੀ ਸਭਿ ਚਲਹਿ ਚਲਾਏ । (ਸਾਰੇ ਚਲਾਏ ਹੋਏ 
ਚਲਦੇ ਹਨ) 
- ਆਸਾ ੪, ਛੰਤ ੧੮, ੩:੨ (450) 


(5) ਚਲਾਉਣਾ ਭਾਵ ਵਰਤੋ` ਵਿਚ ਲਿਆਉਣਾ 
“ਆਪਿ ਸਰਾਫੁ ਕਸਵਟੀ ਲਾਏ ਆਪੇ ਪਰਖੇ ਆਪਿ ਚਲਾਏ । ”” 
- ਬਿਲਾ ੩, ੨, ੨੨ (797) 


(6) ਲੱਦ ਲਏ (ਭਾਵ) 
“ਸਾਚੀ ਬਸਤੁ ਕੇ ਭਾਰ ਚਲਾਏ ਪਹੁਚੇ ਜਾਇ ਭੰਡਾਰੀ । ” 
- ਕੇਦਾ ਕਬ, ੨, ੨੨ (1123) 
(7) ਅਗੇ ਲਾ ਲੈਂਦਾ ਹੈ 
“ਕਾਲ ਚਲਾਏ ਬੰਨਿ ਕੋਇ ਨ ਰਖਸੀ।” 
- ਮਲਾ ੧, ਵਾਰ ੨੬:੩ (1290) 


“ਸੰਜੋਗੁ ਵਿਜੋਗੁ ਕਰਤੈ ਲਿਖਿ ਪਾਏ ਕਿਰਤੁ ਨ ਚਲੈ ਚਲਾਹਾ ਹੇ। ”” 
- ਮਾਰੂ ੩, ਸੋਲਾ ੧੪, ੮:੩ (1058) 


੫ 


ਚਲਾਉਂਦਾ ਹੈ, ਤੋਰਦਾ ਹੈ 
“ਸਭਨਾ ਤੇਰਾ ਜੋਰੁ ਹੈ ਜਿਉ ਭਾਵੈ ਤਿਵੈ ਚਲਾਹੀ। ”” 
- ਰਾਮ ੩, ਵਾਰ ੨:੪ (947) 





1582 


ਚਲਾਉਂਦਾ ਹੈ, ਤੋਰਦਾ ਹੈ 
“ਆਆਪੇ ਸਾਗਰੁ ਬੋਹਿਥਾ ਪਿਆਰਾ ਗੁਰੁ ਖੇਵਟੁ ਆਪਿ ਚਲਾਹੁ । ” 
- ਸੋਰ ੪, ੧, ੪:੧ (604) 
ਭੇਜੋ 
“ਪ੍ਥਮੇ ਮਤਾ ਜਿ ਪੜੀ ਚਲਾਵਉ। ” 
- ਆਸਾ ੫. ੫. ੧੧ (371) 


(1) ਚਲਾਉਂਦਾ ਹੈ 
“ਤੁਧੁ ਆਧੈ ਭਾਵੈ ਤਿਵੈ ਚਲਾਵਹਿ ਸਭ ਤੇਰੈ ਸਬਦਿ ਸਮਾਇ ਜੀਉ। ? 
- ਆਸਾ ੪, ਛੰਤ ੧੪, ੪:੨ (448) 
(2) ਚਲਾ/ਤੋਰ ਰਹੇ ਹਨ 
“ਸੰਜੋਗ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ। ”” 
- ਜਪੁ ੧, ੨੮੩ (6) 
ਤੋਰੋ 
“ਵਖਰੁ ਨਾਮੁ ਲਦਿ ਖੇਪ ਚਲਾਵਹੁ । ” 
- ਆਸਾ ੫. ਅਸ ੧, ੬੧ (430) 
ਤੋਰੇ, ਚਲਾਵੇ' 
“ਜਿਵ ਤੂ ਚਲਾਇਹਿ ਤਿਵੈ ਚਲਹ ਜਿਨਾ ਮਾਰਗਿ ਪਾਵਹੇ। ” 
- ਰਾਮ ੩, ਅਨੰ ੧੫:੫ (919) 


ਦੇਣ ਵਾਲਾ 
- ਸੋਰ ੧, ਅਸ ੧, ੭:੨ (635) 


(1) ਤੋਰਦਾ ਹੈ 
“ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ । ? 
- ਜਪੁ ੧, ੩੦੩ (7) 


- ਸੂਹੀ ਰਵਿ, ੨, ੨੨ (794) 


ਤੁਰ, ਫਿਰ 
“ਇਹੁ ਮਨੂਆ ਖਿਨੁ ਨ ਟਿਕੈ ਬਹੁ ਰੰਗੀ ਦਹ ਦਹ ਦਿਸਿ ਚਲਿ ਚਲਿ ਹਾਢੇ । ” 
(ਭਟਕ) 

- ਗਉਂ ੪, ੫੯, ੧:੧ (171) 
“ਇਕਿ ਸਜਣ ਚਲੇ ਇਕਿ ਚਲਿ ਗਏ ਰਹਦੇ ਭੀ ਫੁਨਿ ਜਾਹਿ। ” (ਚਲੇ ਗਏ) 

- ਵਡ ੪, ਵਾਰ ੨ਸ, ੩, ੨੧ (586) 

“ਕਬ ਹੀ ਚਲਿ ਨ ਆਇਆ ਪੰਜੇ ਵਖਤ ਮਸੀਤਿ। ” (ਤੁਰ ਕੇ) 

- ਸਲੋ ਫਰ, ੭੦੧੨ (1381) 


ਹੋਰ ਰੂਪ: 





1583 


ਚਲਿਓ - 
“ਜਿਥੈ ਬਹਿ ਸਮਝਾਈਐ ਤਿਥੈ ਕੋਇ ਨ ਚਲਿਓ ਨਾਲਿ। ” (ਨਿਭਿਆ ਤੁਰਿਆਂ) 
- ਸਿਰੀ ੧, ੩, ੨੨ (15) 
“ਤਿਆਗਿ ਚਲਿਓ ਹੈ ਮੂੜ ਨੰਗ। ” (ਚਲਿਆ) 
- ਗਉਂ ੫, ੧੩੯, ੨੨ (210) 
“ਦੇਖਤ ਨੈਨ ਚਲਿਓ ਜਗੁ ਜਾਈ। (ਜਗਤ ਚਲੀ/ਮਰੀ ਜਾਂਦਾ ਹੈ) 
- ਆਸਾ ਕਬ, ੨੧, ੧":੨ (481) 


(1) ਨਿਭਿਆ, ਵੇਖੋ “ਚਲਿ? 
(2) ਚਲਿਆ, ਵੇਖੋ “ਚਲਿ? 
(3) ਮਰੀ ਜਾਣਾ, ਵੇਖੋ “ਚਲਿ? 
(4) ਵਗੀ, ਚਲੀ 
“ਸੀਤ ਮੰਦ ਸੁਗੰਧ ਚਲਿਓ ਸਰਬ ਥਾਨ ਸਮਾਨ। ”? 

- ਮਾਰੂ ੫, ਅਸ ੩, ੬:੧ (1018) 
(5) ਚਲਣਾ 
“ਕਬੀਰ ਭਾਰ ਪਰਾਈ ਸਿਰਿ ਚਰੈ ਚਲਿਓ ਚਾਹੈ ਬਾਟ । ” 

- ਸਲੋ ਕਬ, ੮੯੧੧ (1369) 


---- ਤੁਰ ਪਿਆ 
“ਨਾਨਕ ਉਠੀ ਚਲਿਆ ਸਭਿ ਕੂੜੇ ਤੁਟੇ ਨੇਹ। ” 
- ਸਿਰੀ ੧, ੬, ੪:੩ (16) 
“ਤੂ ਨੇੜੀ ਦੇਖਿ ਚਲਿਆ ਮਾਇਆ ਬਿਉਹਾਰੀ ਰਾਮ। ” (ਤੁਰਿਆ ਹੈ) 
- ਬਿਹਾ ੫, ੯, ੧੨ (547) 
(2) ਜਾਂਦਾ, ਤੁਰਦਾ 
“ਹਰਿ ਲਧਾ ਰਤਨੁ ਪਦਾਰਥੋ ਫਿਰਿ ਬਹੁੜਿ ਨ ਚਲਿਆ। ”” 
- ਆਸਾ ੪, ੧੮, ੧:੩ (450) 


- ਗਉਂ ੫. ਸੁਖ ੧੨, ੭:੭ (279) 


“ਆਪਨ ਚਲਿਤੁ ਆਪ ਹੀ ਕਰੈ । ? 


- ਗਉ ੫. ਸੁਖ ੧੪, ੬:੨ (281) 


(1) ਤੁਰੀ, ਤੁਰ ਪਈ 
“ਗੁਣਾ ਗਵਾਈ ਗੰਠੜੀ ਅਵਗਣ ਚਲੀ ਬੰਨਿ। ” 
- ਸਿਰੀ ੧, ੨੪, ੪੧੨ (23) 
(2) ਜਾ ਰਹੀ ਹੈ 
“ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ। ? 
- ਸਿਰੀ ੫, ੭੩, ੧”":੨ (43) 





1584 


(3) ਪੇਸ਼ ਜਾਣਾ 
“ਚਿਤੁ ਗੁਪਤ ਕਾ ਕਾਗਦੁ ਫਾਰਿਆ ਜਮਦੂਤਾ ਕਛੂ ਨ ਚਲੀ। ”” 
- ਸਿਰੀ ੫, ਛੰਤ ੨, ੩:੫ (79) 
(4) ਪੁਰਾਣਾ, ਚਲਣਾ, ਬਰ ਆਉਣਾ 
“ਧੋਹੁ ਨ ਚਲੀ ਖਸਮ ਨਾਲਿ ਲਬਿ ਮੋਹਿ ਵਿਗੁਤੇ । ? 
- ਗਉ ੫, ਵਾਰ ੧੨:੧ (321) 


ਚਲੀਅਹਿ --- ਦੂਰ 
“ਉ 


ਹੁ 
ਤੁ 


ਦੇ ਹਨ, ਚਲੇ ਜਾਂਦੇ ਹਨ 
ਭੂਖੈ ਖਾਇ ਚਲੀਅਹਿ ਦੂਖ। ” 


- ਆਸਾ ੧, ਸੋਦ ੩, ੧:੪ (9) 


ਚਲੀਆ ---- ਤੁਰੀ ਹੈ, ਨਿਭੀ ਹੈ 
“ਏਨੀ ਜਲੀਈ' ਨਾਮੁ ਵਿਸਾਰਿਆ ਇਕ ਨ ਚਲੀਆ ਨਾਲਿ। ”” 
- ਮਲਾ ੧, ਵਾਰ ੨੬ਸ, ੨, ੨੨ (1290) 


“ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ। ”” 
- ਸਿਰੀ ੪, ਵਾਰ ੩ਸ, ੨, ੨:੧ (83) 
(2) ਤੁਰੀਏ 
“ਸਿਰਿ ਧਰਿ ਚਲੀਐ ਸਹੀਐ ਭਾਰੁ । ”? 
- ਗਉਂ ੧, ੧, ੧:੩ (151) 


“ਮਨ ਮੇਰੇ ਸਤਿਗੁਰ ਕੈ ਭਾਣੈ ਚਲੁ । ? 

- ਸਿਰੀ ੩, ੫੯, ੧":੨ (37) 
(2) ਚਲਣ ਵਾਲਾ, ਚੰਚਲ, ਟਿਕ ਕੇ ਨ ਬਹਿਣ ਵਾਲਾ 
“ਅਬਲ ਬਲੁ ਤੋੜਿਆ ਅਚਲ ਚਲ ਥਪਿਆ ਅਘੜੁ ਘੜਿਆ ਤਹਾ ਅਪਿਉ 
ਪੀਆ। ” 

- ਮਾਰੂ ਜੈਦੇ, ੧, ੧:੨ (1106) 


(ਫਾ. ਚੂ ਲਾਲਾ “ਲਾਲ” ਫੁੱਲ ਵਰਗਾ) ਗੂੜੇ ਲਾਲ ਰੰਗ ਦੇ 
“ਬਸਤੁ ਹਮਾਰੇ ਰੰਗਿ ਚਲੂਲ। ” 
- ਆਸਾ ੫, 2੭, ੩੯੧ (372) 
ਹੋਰ ਰੂਪ: 
0 
“ਗੁਰਮੁਖਿ ਰੰਗੁ ਚਲੂਲਾ ਪਾਵੈ ਹਰਿ ਹਰਿ ਹਰਿ ਨਵ ਰੰਗੜੀਆ। ? 
੍‌੍ - ਵਡ ੪. ਘੋੜੀ ੧, ੧:੪ (575) 
ਚਲੂਲਿ - 
“ਮੁਹਬਤਿ ਜਿਸੁ ਖੁਦਾਇ ਦੀ ਰਤਾ ਰੰਗਿ ਚਲੂਲਿ। ” 
- ਰਾਮ ੫. ਵਾਰ ੨੨ਸ, ੫. ੧:੧ (966) 
ਚਲੂਲਿਆ - 
“ਗੁਰਮੁਖਿ ਰੰਗਿ ਚਲੂਲਿਆ ਰੰਗਿ ਹਰਿ ਰੰਗਿ ਰਾਤੀ। ” 





1585 


- ਮਾਝ ੧, ਵਾਰ ੧:੫ (138) 
ਚਲੂਲੀ - 
“ਮਨੁ ਤਨੁ ਰਤਾ ਰਸਨਾ ਰੰਗਿ ਚਲੁਲੀ ਭੈ ਭਾਇ ਰੰਗਿ ਚੜਾਵਣਿਆ। ”” 
੍‌੍ - ਮਾਝ ੩, ਅਸ ੯, ੧:੩ (114) 
ਚਲੂੰਲੂੰ - 
“ਰੁੜੌ ਰੁੜੌ ਆਖੀਐ ਭਾਈ ਰੁੜੌ ਲਾਲ ਚਲੂਲੂ। ” 
--.! ੍‌੍ ਨ - ਸੋਰ ੧, ਅਸ ੪, ੩:੧ (637) 
ਚਲੂਲੇ - 
“ਸਬਦਿ ਰਤੇ ਸੇ ਰੰਗਿ ਚਲੂਲੇ ਰਾਤੇ ਸਹਜਿ ਸੁਭਾਈ। ”” 
੍‌੍ - ਸਾਰ ੩, ਅਸ ੨, ੨੨ (1234) 


““ਹੀਰੈ ਹੀਰੁ ਮਿਲਿ ਬੇਧਿਆ ਰੰਗਿ ਚਲੂਲੈ ਨਾਇ। ” 


- ਸਿਰੀ ੪, ੬੭, ੧:੩ (40) 


(1) ਤੁਰੇ ਹਨ 
“ਪੁਛਹੁ ਜਾਇ ਪਧਾਊਆ ਚਲੇ ਚਾਕਰ ਹੋਇ। ” 
- ਸਿਰੀ ੧, ਅਸ ੬, ੮:੧ (57) 
“ਸੇ ਚਰਣ ਸੁਹਾਵੇ ਜੋ ਹਰਿ ਮਾਰਗਿ ਚਲੇ ਹਉ ਬਲਿ ਤਿਨ ਸੰਗਿ ਪਛਾਣਾ ਜੀਉ ।” 
(ਤੁਰੇ/ਤੁਰ ਪਏ) 
- ਮਾਝ ੫, ੨੯, ੨੧੩ (103) 
(2) ਨਿਭੇ 
“ਤਾਜੀ ਤੁਰਕੀ ਸੁਇਨਾ ਰੁਪਾ ਕਪੜ ਕੇਰੇ ਭਾਰਾ। ” 
ਕਿਸ ਹੀ ਨਾਲਿ ਨ ਚਲੇ ਨਾਨਕ ਝੜਿ ਝੜਿ ਪਏ ਗਵਾਰਾ। ” 
- ਗਉ ੧, ੧੩, ੪:੧, ੨ (155) 
(3) ਲੈਣਾ (ਭਾਵ) ਜਾਣਾ 
“ਅਵਗਣ ਮੇਟਿ ਚਲੇ ਗੁਣ ਸੰਗਮ ਨਾਲੇ ਰਾਮ। ” (ਔਗੁਣ ਦੂਰ ਕਰ ਲੈਂਦਾ ਹੈ) 
- ਆਸਾ ੧, ਛੰਤ ੩, ੩:੨ (437) 
“ਨਾਮ ਧਿਆਵਹਿ ਸੇ ਜਿਣਿ ਚਲੇ ਗੁਰ ਪੂਰੇ ਸਨਬੰਧੁ ਜੀਉ। ” (ਜਿਤ ਜਾਂਦੇ ਹਨ) 
- ਸੂਹੀ ੫, ਅਸ ੩, ੨:੩ (760) 
(4) ਨਸ਼ਟ/ਨਾਸ਼ ਹੁੰਦਾ ਹੈ 
“ਚਲੇ ਚਲਣਹਾਰ ਵਿਚਾਰਾ ਲੇਇ ਮਨੋ । ”” 
- ਆਸਾ ਫਰ, ੨, ੭੧ (488) 
“ਇਕਿ ਸਜਣ ਚਲੇ ਇਕਿ ਚਲਿ ਗਏ ਰਹਦੇ ਭੀ ਫੁਨਿ ਜਾਹਿ। ” (ਮਰ ਰਹੇ, ਨਾਸ਼ 
ਹੋ ਰਹੇ ਹਨ) 
- ਵਡ ੪, ਵਾਰ ੨ਸ, ੩, ੨੧ (586) 
ਚਲੇਸਹਿ ---- ਚਲਦੇ, ਤੁਰਦੇ 
“ਤਿਸੁ ਜਨ ਕੇ ਪਗ ਨਿਤ ਪੂਜੀਅਹਿ ਮੇਰੀ ਜਿੰਦੁੜੀਏ ਜੋ ਮਾਰਗਿ ਧਰਮ ਚਲੇਸਹਿ 
ਰਾਮ। ” 
- ਬਿਹਾ ੪, ਛੰਤ ੪, ੩:੩ (540) 





1586 


“ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ। ? 
- ਜਪੁ ੧, ੧੪ (1) 
“ਐਸਾ ਨਿਧਾਨੁ ਦੇਹੁ ਮੋ ਕਉ ਹਰਿ ਜਨ ਚਲੈ ਹਮਾਰੈ ਸਾਥੇ । ? 
- ਗਉਂ ੫, ੧੩੫”, ੩:੨ (209) 
(2) ਤੁਰਦੇ 
“ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ । ? 
- ਜਪੁ ੧, ੭੪੨ (2) 
ਹੋਰ ਰੂਪ: 
ਚਲੋ - 
““ਬੂਡੀ ਘਰੁ ਘਾਲਿਓ ਗੁਰ ਕੈ ਭਾਇ ਚਲੋ। ” (ਤੁਰੋ) 
- ਧਨਾ ੧, ਛੰਤ ੩, ੨:੧ (689) 
(3) ਮਿਲੇ (ਭਾਵ) 
“ਜਿਤੁ ਸੇਵਿਐ ਸੁਖੁ ਪਾਈਐ ਤੇਰੀ ਦਰਗਹ ਚਲੈ ਮਾਣੁ । ? 
- ਸਿਰੀ ੧, ੫, ੧":੨ (15) 
(4) ਡੋਲਦਾ ਹੈ 
“ਚਿਤੁ ਚਲੈ ਵਿਤੁ ਜਾਵਣੋ ਸਾਕਤ ਡੋਲਿ ਡੋਲਾਇ। ”” 
- ਸਿਰੀ ੧, ਅਸ ੧੫, ੪:੧ (63) 
(5) ਤੁਰ ਪਏ, ਮਰ ਗਏ 
““ਖੇਹੂ ਖੇਹ ਰਲਾਈਐ ਛੋਡਿ ਚਲੈ ਘਰ ਬਾਰੁ । ” 
- ਸਿਰੀ ੧, ਅਸ ੧੬, ੫:੩ (63) 


ਹੋਰ ਰੂਪ: 
ਚਲੈਗੋ - 
“ਨਵ ਖੰਡਨ ਕੋ ਰਾਜੁ ਕਮਾਵੈ ਅੰਤਿ ਚਲੈਗੋ ਹਾਰੀ। ? 


- ਟੋਡੀ ੫, ੨੧੨ (712) 
(7) ਤੁਰੇ, ਅਗੇ ਵੱਧੇ 
“ਜੁਗਿ ਜੁਗਿ ਪੀੜੀ ਚਲੈ ਸਤਿਗੁਰ ਕੀ ਜਿਨੀ ਗੁਰਮੁਖਿ ਨਾਮੁ ਧਿਆਇਆ। ” 
- ਸਿਰੀ ੪, ਛੰਤ ੧, ੫:੩ (79) 
(8) ਪਰਵਾਨ ਹੁੰਦਾ ਹੈ, ਮੰਨਿਆ ਜਾਂਦਾ ਹੈ 
“ਜਾ ਕਾ ਕਹਿਆ ਦਰਗਹ ਚਲੈ । ” 
- ਗਉ ੫, ੧੦੨, ੩:੧ (186) 
(9) ਪੁਗਦਾ 
“ਸਾਹਿਬ ਸੇਤੀ ਹੁਕਮੁ ਨ ਚਲੈ ਕਹੀ ਬਣੈ ਅਰਦਾਸਿ। ” 
- ਆਸਾ ੧, ਵਾਰ ੨੨ਸ, ੨, ੩:੪ (474) 
“ਤਿਸੁ ਨਾਲਿ ਕਿਆ ਚਲੈ ਪਹਨਾਮੀ। ? (ਪੁਗਦੀ) 
- ਬਿਲਾ ੩, ਅਸ ੧, ੪:੩ (833) 
(10) ਕਾਰਗਰ ਹੋਣਾ 
“ਕਾਲ ਫਾਸ ਅਬਧ ਲਾਗੇ ਕਛੁ ਨ ਚਲੈ ਉਪਾਇ। ”” 





1587 


- ਆਸਾ ਰਵਿ, ੧, ੩:੨ (486) 
(11) ਜੋਰ/ਵਸ ਚਲਣਾ 
“ਮਿਲਨ ਕਉ ਕਰਉ ਉਪਾਵ ਕਿਛੁ ਹਮਾਰਾ ਨਹ ਚਲੈ ਰਾਮ । ” 
- ਬਿਹਾਂ ੫, ਛੰਤ ੨, ੨:੨ (542) 
“ਸੋ ਸਹੁ ਸਾਂਤਿ ਨ ਦੇਵਈ ਕਿਆ ਚਲੈ ਤਿਸੁ ਨਾਲਿ। ”” 
- ਰਾਮ ੩, ਵਾਰ ੩ਸ, ੩, ੧੨ (947) 
(12) ਝੁਲਦਾ ਸੀ (ਭਾਵ) 
“ਬਾਰਹ ਜੋਜਨ ਛੜੂ ਚਲੈ ਥਾ ਦੇਹੀ ਗਿਰਝਨ ਖਾਈ। ”” 
- ਧਨਾ ਨਾਮ, ੧, ੨੨ (692) 
(13) ਹੰਢਦਾ, ਭਗਦਾ 
“ਹੋਇ ਪੁਰਾਣਾ ਕਪੜੁ ਪਾਟੈ ਸੂਈ ਧਾਗਾ ਗੰਢੇ । ” 
ਮਾਹੁ ਪਖੁ ਕਿਹੁ ਚਲੈ ਨਾਹੀ ਘੜੀ ਮੁਹਤੁ ਕਿਛੁ ਹੰਢੈ । ” 
- ਰਾਮ ੩. ਵਾਰ ੧੯ਸ, ੧, ੧:੬ (955) 
(14) ਟਲਦਾ 
“ਸੰਜੋਗੁ ਵਿਜੋਗੁ ਕਰਤੈ ਲਿਖਿ ਪਾਏ ਕਿਰਤੁ ਨ ਚਲੈ ਚਲਾਹਾ ਹੇ। ”” 
- ਮਾਰੂ ੩, ਸੋਲਾ ੧੪, ੮:੩ (1058) 
(15) ਭਟਕਦਾ/ਦੌੜਦਾ 
“ਮਨੁ ਚਲੈ ਨ ਜਾਈ ਠਾਕਿ ਰਾਖੁ । ” (ਦੌੜਦਾ) 
- ਬਸੰ ੧, ਅਸ ੨, ੪:੧ (1188) 
“ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ। (ਭਟਕਦਾ) 
- ਬਸੰ ਰਾਮ, ੧, ੧":੨ (1195) 
(16) ਖਰਾਬ ਹੋ ਜਾਂਦੀ/ਵਿਚਲ ਜਾਂਦੀ ਹੈ 
“ਦੋਸੁ ਨ ਦੇਅਹੁ ਰਾਇ ਨੋ ਮਤਿ ਚਲੈ ਜਾਂ ਬੁਢਾ ਹੋਵੈ। ? 
- ਸਲੋ ੧, ੩੨੧੧ (1412) 
(1) ਤੁਰੋ, ਵੇਖੋ “ਚਲੈ” (2) 
(2) ਭਜ ਗਿਆ, ਦੌੜ ਗਿਆ 
“ਘਾਟੀ ਚਢਤ ਬੈਲ ਇਕੁ ਥਾਕਾ ਚਲੋ ਗੋਨਿ ਛਿਟਕਾਈ। ”! (ਛੱਟ/ਸੁੱਟ ਕੇ ਭੱਜ 
ਗਿਆ) 
- ਗਉ ਕਬ, ੪੯, ੩:੨ (333) 


ਕਹੇ, ਉਚਾਰੇ, ਬੋਲੇ, ਜਪੇ 
“ਸਭਿ ਚਵਹਿ ਹਰਿ ਹਰਿ ਨਾਮੁ ਕਰਤੇ ਅਸੰਖ ਅਗਣਤ ਹਰਿ ਧਿਆਵਏ । ” 
- ਤੁਖਾ ੪, ਛੰਤ ੩, ੩:੩ (1115) 
“ਨਾਨਕ ਧਰਮ ਐਸੇ ਚਵਹਿ ਕੀਤੋ ਭਵਨੁ ਪੁਨੀਤ। ” (ਗਲਾਂ ਕਰਦੇ ਹਨ) 
- ਸਲੋ ੫, ੧੦੨ (1425) 


ਹੋਰ ਰੂਪ: 


ਚਵਹੁ - 
“ਸਭਿ ਚਵਹੁ ਮੁਖਹੁ ਜਗੰਨਾਥੁ ਜਗੰਨਾਥੁ ਜਗਜੀਵਨੋ ਜਿਤੁ ਭਵਜਲ ਪਾਰਿ 
ਉਤਾਰਾ। ” (ਬੋਲੋ) 





1588 


- ਕਾਨ ੪, ਵਾਰ ੪:੫ (1314) 
ਚਵਗਣ ---- ਚਉਗੁਣੀ, ਚੌਗੁਣੀ 
“ਨਾਨਕ ਵੇਖੈ ਨਦਰਿ ਕਰਿ ਚੜੈ ਚਵਗਣ ਵੰਨੁ । ”” 
- ਸੋਰ ੧, ੨, ੪:੩ (596) 
ਹੋਰ ਰੂਪ: 
ਚਵਗਣਿ - 
“ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜੀ ਚਵਗਣਿ ਵੰਨੇ । ” 
- ਗਉਂ ੪, ਵਾਰ ੨੫:੪ (314) 
ਚਵਗਲਿ ---- ਚੌਗੁਣਾ 
“ਨਾਨਕ ਹੁਕਮਿ ਮੰਨਿਐ ਤਿਖ ਉਤਰੈ ਚੜੈ ਚਵਗਲਿ ਵੰਨੁ । ”” 
- ਮਲਾ ੧, ਵਾਰ ੯ਸ, ੩, ੧:੨ (1282) 
“ਤੇਰੋ ਕੀਆ ਤੁਝਹਿ ਕਿਆ ਅਰਪਉ ਨਾਮੁ ਤੇਰਾ ਤੁਹੀ ਚਵਰ ਢੋਲਾਰੇ । ” 
- ਧਨਾ ਰਵਿ, ੩, ੩:੨ (694) 
ਚਵਰਾਸੀਹ -- ਅੱਸੀ ਤੇ ਚਾਰ, ਗਿਣਤੀ ਦੀ ਇਕ ਇਕਾਈ 
“-ਚਵਰਾਸੀਹ ਸਿਧ ਬੁਧ ਜਿਤੁ ਰਾਤੇ ਅੰਬਰੀਕ ਭਵਜਲੂ ਤਰਿਆ। ”” 
- ਸਵ ੩, ੩:੨ (1393) 


“ਜਾ ਕਾ ਚਵਰੁ ਸਭ ਊਪਰਿ ਝੂਲੈ। ” 
- ਆਸਾ ੫, ੯੦, ੨:੩ (393) 
ਹੋਰ ਰੂਪ: 
ਚਵਰੋ - 
““ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ। ” 
- ਧਨਾ ੧, ੯, ੧:੨ (663) 


“ਹਰਿ ਗੁਣ ਗਾਵਾ ਹਰਿ ਨਿਤ ਚਵਾ ਗੁਰਮਤੀ ਹਰਿ ਰੰਗੁ ਸਦਾ ਮਾਣਿ। ? 
- ਸੋਰ ੪, ਵਾਰ ੨੨੨ (651) 
ਚਵਾਂਈਐ --- ਬੋਲੀਏ 
“ਸਚੇ ਦੈ ਦਰਿ ਜਾਇ ਸਚੁ ਚਵਾਂਈਐ। ” 
- ਮਾਝ ੧, ਵਾਰ ੧੫:੬ (145) 


< ੩੩ 


ਬੋਲਦਾ ਹੈ 
“ਕੁਬੁਧਿ ਚਵਾਵੈ ਸੋ ਕਿਤੁ ਠਾਇ। ”! (ਬੇਅਕਲੀ ਦੀਆਂ ਗੱਲਾਂ ਕਰੇ) 
- ਰਾਮ ੧, ਸਿਗੋ ੫੫:੧ (944) 


ਉਚਾਰਿਆ 
“ਵਣਿ ੜਿਣਿ ੜਿਭਵਣਿ ਸਭ ਸਿਸਟਿ ਮੁਖਿ ਹਰਿ ਹਰਿ ਨਾਮ ਚਵਿਆ। ” 





1589 


- ਤੁਖਾ ੪, ਛੰਤ ੩, ੩:੨ (1115) 


“ਸਚੁ ਸਤਿਆ ਜਿਨੀ ਅਰਾਧਿਆ ਜਾ ਉਠੇ ਤਾ ਸਚੁ ਚਵੇ। ” (ਬੋਲਦੇ, ਸਿਮਰਦੇ 
ਹਨ) 
- ਗਉਂ ੪, ਵਾਰ ੨੧:੧ (312) 

“ਝੁਠੇ ਵੈਣ ਚਵੇ ਕਾਮਿ ਨ ਆਵਏ ਜੀਉ। ” (ਬੋਲੇ) 

- ਧਨਾ ੧, ਛੰਤ ੩, ੪:੨ (689) 
ਚਵੈ - 
“ਜੈਸੀ ਚਾੜ੍ਹਿਕ ਪਿਆਸ ਖਿਨ ਖਿਨ ਬੂੰਦ ਚਵੈ ਬਰਸੁ ਸੁਹਾਵੇ ਮੇਹੁ। ” (ਬੋਲਦਾ ਹੈ) 

- ਆਸਾ ੫. ਛੰਤ ੪, ੨੨ (455) 


ਚੜ੍ਹਾਂ 
“ਬਿਨੁ ਪਉੜੀ ਗੜਿ ਕਿਉ ਚੜਉ ਗੁਰ ਹਰਿ ਧਿਆਨ ਨਿਹਾਲ। ” 
- ਸਿਰੀ, ੯, ੨:੩ (17) 
“ਬੋਹਿਥਿ ਚੜਉ ਜਾ ਆਵੈ ਵਾਰੁ। ” (ਚੜ੍ਹ ਸਕਦਾ ਹਾਂ) 
- ਗਉਂ ੧, ੭, ੪:੧ (153) 
(1) ਵਧਦਾ ਹੈ, ਚੜਦਾ ਹੈ 
“ਤੂੰ ਸਚਾ ਦਾਤਾਰੁ ਨਿਤ ਦੇਵਹਿ ਚੜਹਿ ਸਵਾਇਆ। ”” 
- ਮਾਝ ੧, ਵਾਰ ੨੬੭ (150) 
(2) ਉਦੈ ਹੋਵੇ, ਪ੍ਰਗਟ ਹੋਵੇ 
“ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ। ” 
- ਆਸਾ ੧, ਵਾਰ ੧ਸ, ੨, ੨੯੧ (463) 
(3) ਸਵਾਰ ਹੋਣਾ, ਚੜਨਾ 
“ਇਕਨ੍ਾ ਗਲੀ ਜੰਜੀਰੀਆ ਇਕਿ ਤੁਰੀ ਚੜਹਿ ਬਿਸੀਆਰ। ” 
- ਆਸਾ ੧, ਵਾਰ ੨੩:੩ (475) 
(4) ਤੁਰੇ, ਨਿਕਲੇ 
“ਕਾਇਆ ਨਗਰੀ ਮਹਿ ਮੰਗਣਿ ਚੜਹਿ ਜੋਗੀ ਤਾ ਨਾਮੁ ਪਲੈ ਪਾਈ। ” 
- ਰਾਮ ੩, ਅਸ ੧, ੩:੨ (908) 
(5) ਉਪਰ ਵਲ ਜਾਣਾ 
“ਬਾਬੀਹਾ ਸਗਲੀ ਧਰਤੀ ਜੇ ਫਿਰਹਿ ਊਡਿ ਚੜਹਿ ਆਕਾਸਿ। ” 
- ਸਲੋ ੩, ੫੮੧ (1420) 


“ਬਾਬਾ ਹੋਰੁ ਚੜਣਾ ਖੁਸੀ ਖੁਆਰ। ”? 
- ਸਿਰੀ ੧, ੭, ੩":੧ (16) 


“ਕਬਹੂ ਜੀਅੜਾ ਊਭਿ ਚੜਤੁ ਹੈ ਕਬਹੂ ਜਾਇ ਪਇਆਲੇ। ” (ਭਾਵ ਚੜਦੀ ਕਲਾ 
ਵਿਚ ਹੁੰਦਾ ਹੈ) 





1590 


- ਰਾਮ ੧, ੧, ੨੧ (876) 


ਚੜੰਦੀਆ --- ਚੜ੍ਹਕੇ, ਵੱਧ ਗੁਣਵਾਣ 
“ਇਕ ਦੂ ਇਕਿ ਚੜੰਦੀਆ ਕਉਣੁ ਜਾਣੈ ਮੇਰਾ ਨਾਉ ਜੀਉ।” 
- ਸੂਹੀ ੧, ਕੁਚ ੧:੨ (762) 


(1) ਫਿਰਾਂ, ਭੁਮਣ ਕਰਾਂ, ਹੋਰ ਵੇਖੋ “ਚੜਿ” (1) 
“ਡੂਲੀ ਭੂਲੀ ਥਲਿ ਚੜਾ ਥਲਿ ਚੜਿ ਡੂਗਰਿ ਜਾਉ। ” 
- ਸਿਰੀ ੧, ਅਸ ੬, ੭:੧ (57) 
(2) ਉਪਰ ਵੱਲ ਜਾਵਾਂ 
“ਉਡਾਂ ਉਡਿ ਚੜਾ ਅਸਮਾਨਿ। ” 
- ਮਲਾ ੧, ੯, ੨੧੧ (1257) 
(1) ਚੜ੍ਹ ਜਾਂਦਾ/ਹੋ ਜਾਂਦਾ ਹੈ (ਰੰਗ) 
- ਸਿਰੀ ੧, ੧੨, ੧੨ (18) 
(2) ਚੜਾਵਾ, ਚੜਾਉਣਾ, ਭੇਟਾ ਕਰਨਾ 
“ਸੇਵਕ ਸੇਵਹਿ ਕਰਮਿ ਚੜਾਉ। ” 
- ਆਸਾ ੧, ਵਾਰ ੫ਸ, ੧, ੨੧੧ (465) 


ਸਵਾਰ, ਬੇੜੀ ਦਾ ਮੁਸਾਫਰ, ਚੜ੍ਹਨ ਵਾਲਾ, ਸਵਾਰ ਹੋਣ ਵਾਲਾ 
“ਭਉ ਬੇੜਾ ਜੀਉ ਚੜਾਊ। ”” 
- ਮਾਰੂ ੧, ੨, ੪:੩ (990) 


“ਏ ਮਨ ਰੁੜੇ ਰੰਗੁਲੇ ਤੂੰ ਸਚਾ ਰੰਗੁ ਚੜਾਇ। ”” 
੍‌੍ ੍‌੍ - ਆਸਾ ੩, ਅਸ ੩੧, ੧:੧ (427) 
“ਰੰਗੁ ਤਿਸੈ ਕਉ ਅਗਲਾ ਵੰਨੀ ਚੜੈ ਚੜਾਇ। ”! (ਰੰਗਨ ਚੜ ਜਾਂਦੀ ਹੈ) 
- ਗੂਜ ੩, ਵਾਰ ਪਸ, ੩, ੧:੮ (510) 
(2) ਲਗਾਉ'ਦਾ/ਮਲਦਾ ਹੈ, ਹੋਰ ਵੇਖੋ “ਚੜਾਈ? 
“ਭਸਮ ਚੜਾਇ ਕਰਹਿ ਪਾਖੰਡੁ । ? 


- ਰਾਮ ੧, ਅਸ ੨, ੩੧ (903) 


ਚੜਾਇਓ --- ਚਾੜੀ, ਫਿੱਟ ਕੀਤੀ 
“ਧਣਖੁ ਚੜਾਇਓ ਸਤ ਦਾ ਜਸ ਹੰਦਾ ਬਾਣੁ।” 
- ਰਾਮ ਬਸ, ਵਾਰ ੬:੭ (968) 


ਚੜਾਇਆ --- (1) ਸਵਾਰ ਕੀਤਾ 
“ਸਭੁ ਪਰਵਾਰੁ ਚੜਾਇਆ ਬੇੜੇ । ” 
- ਗਉਂ ਕਬ, ੬੧, ੧":੨ (337) 
(2) ਆਕਰਮਣ ਕਰਵਾਇਆ 
“ਆਆਧੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੂ ਚੜਾਇਆ। ”” 
- ਆਸਾ ੧, ੩੯, ੧੨ (360) 





1591 


(3) ਭੇਟ ਕੀਤਾ, ਚੜ੍ਹਾਵੇ ਰੂਪ ਵਿਚ ਚੜ੍ਹਾਉਣਾ 
“ਸੇਵਕੋ ਗੁਰ ਸੇਵਾ ਲਾਗਾ ਜਿਨਿ ਮਨੁ ਤਨੁ ਅਰਪਿ ਚੜਾਇਆ ਰਾਮ। ” 
- ਆਸਾ ੪, ਛੰਤ ੯, ੮:੨ (444) 
ਹੋਰ ਰੂਪ: 
ਚੜਾਈ - 
“ਹਰਿ ਬਿਨੁ ਸਭੁ ਕਿਛੁ ਮੈਲਾ ਸੰਤਹੁ ਕਿਆ ਹਉ ਪੂਜ ਚੜਾਈ। ” (ਭੇਟਾ 
ਚੜਾਵਾ/ਕਰਾਂ) 
- ਰਾਮ ੩, ਅਸ ੩, ੨੧ (910) 
(4) ਚਾੜਿਆ/ਕੀਤਾ (ਰੰਗ) 
“ਸੁਣਿ ਸੁਵਣ ਬਾਣੀ ਗੁਰਿ ਵਖਾਣੀ ਹਰਿ ਰੰਗੁ ਤੁਰੀ ਚੜਾਇਆ” 
- ਵਡ ੪, ਘੋੜੀ, ੧, ੩:੫ (575) 
ਹੋਰ ਰੂਪ: 
ਚੜਾਇਦਾ - 
“ਪੂਰੈ ਭਾਗਿ ਕੋ ਇਹੁ ਰੰਗੁ ਪਾਏ ਗੁਰਮਤੀ ਰੰਗੁ ਚੜਾਇਦਾ। ” 
- ਮਾਰੂ ੩, ਸੋਲਾ ੨੨, ੮:੩ (1066) 
(5) ਧਰਿਆ - 
- ਸੋਰ ੪, ੪, ੧:੩ (605) 


ਹੋਰ ਰੂਪ: 


ਚੜਾਈ - 
“ਧਰਿ ਤਾਰਾ ਜੀ ਅੰਬਰੁ ਤੋਲੀ ਪਿਛੇ ਟੰਕੁ ਚੜਾਈ। ”” 
- ਮਾਝ, ਵਾਰ ੧੯ਸ, ੧, ੧:੩ (147) 
(6) ਪਹਿਰਿਆ, ਪਾਇਆ 
“ਧ੍ਰਿਗੁ ਧਿ੍‌ਗੁ ਕਾਪੜੁ ਅੰਗਿ ਚੜਾਇਆ” 
- ਬਿਲਾ ੩, ਵਾਰ ੧, ੧:੨ (796) 
(7) ਚੜ੍ਹਾਨਾ, ਹੋਰ ਵੇਖੋ “ਚੜਾਈਐ” 
“ਕਟਿ ਕੁਟਿ ਕਰਿ ਖੁੰਬਿ ਚੜਾਈਐ । ” 
- ਰਾਮ ੩, ਵਾਰ ੧੯ਸ, ੧, ੧੨ (955) 
(8) ਉਪਰ ਵੱਲ ਭੇਜਣਾ/ਚਾੜਨਾ 
“ਪੰਚ ਬਾਣ ਲੇ ਜਮ ਕਉ ਮਾਰੈ ਗਗਨੰਤਰਿ ਧਣਖੁ ਚੜਾਇਆ। ” 
- ਮਾਰੂ ੧, ਸੋਲਾ ੨੧, ੯:੩ (1042) 
(1) ਭੇਟਾ ਕਰਾਂ, ਧਰਿਆ, ਚੜਾਵਾਂ ਚੜਾਵਾਂ ਵੇਖੋ “ਚੜਾਇ” (3) 
(2) ਵੇਖੋ “ਚੜਾਇ? (5) 
(3) ਮਲੀ, ਲਾਈ 
“ਛਾਣੀ ਖਾਕੁ ਬਿਭੂਤ ਚੜਾਈ ਮਾਇਆ ਕਾ ਮਗੁ ਜੋਹੈ। ” 
- ਮਾਰੂ ੧, ਅਸ ੭, ੪:੧ (1013) 


ਚੜਾਈਆ --- ਸੁਣਾਈਆਂ, ਦਿਤੀਆਂ 





1592 


“ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣ ਥਿਆ। ”? 
- ਆਸਾ ੧, ਵਾਰ ੧੫ਸ, ੧, ੧੬ (471) 


ਚੜਾਈਐ --- (1) ਚਾੜ੍ਹੀਏ 


“ਭੈ ਵਿਚਿ ਖੁੰਬਿ ਚੜਾਈਐ ਸਰਮੁ ਪਾਹੁ ਤਨਿ ਹੋਇ।” 
- ਆਸਾ ੧, ਵਾਰ ੧੧ਸ ੧, ੧੫ (468) 
(2) ਮਲਿਆਂ, ਵੇਖੋ “ਚੜਾਇ” (2) ਚੜਾਈ (3) 
“ਜੋਗੁ ਨ ਖਿੰਥਾ ਜੋਗੁ ਨ ਡੰਡੇ ਜੋਗੁ ਨ ਭਸਮ ਚੜਾਈਐ” 
- ਸੂਹੀ ੧, ੮, ੧:੧ (730) 


(1) ਚਾੜ੍ਹੇ, ਕਰੇ (ਰੰਗ) 
“ਗੁਰ ਕੈ ਸਬਦਿ ਹਰਿ ਰੰਗੁ ਚੜਾਏ । ? 
- ਮਾਝ ੩, ੯, ੧੨ (114) 
(2) ਚਾੜ੍ਹੀ, ਫਿੱਟ ਕੀਤੀ 
“ਸਹਜੇ ਸਿਫਤੀ ਧਣਖੁ ਚੜਾਏ । ” 
- ਮਾਰੂ ੧, ੧੨, ੩:੨ (993) 
(3) ਚਾੜ੍ਹੇ, ਸਵਾਰ ਕਰੇ 
““ਬੋਹਿਥੁ ਨਾਨਕ ਦੇਉ ਗੁਰੁ ਜਿਸੁ ਹਰਿ ਚੜਾਏ ਤਿਸੁ ਭਉਜਲੁ ਤਰਣਾ। ”” 
- ਮਾਰੂ ੫, ਵਾਰ ੨੨:੮ (1102) 
(4) ਭੇਟਾ ਕਰੇ, ਚੜਾਵੇ ਦੇ ਰੂਪ ਵਿਚ ਚਾੜੇ 
“ਕੁੰਗੂ ਚੰਨਣੁ ਫੁਲ ਚੜਾਏ। ” 
ਹੁ - ਸਾਰ ੪, ਵਾਰ ੯ਸ, ੧, ੧੩ (1240) 


“ਨਾਵੈ ਕੀ ਵਡਿਆਈ ਵਡੀ ਹੈ ਨਿਤ ਸਵਾਈ ਚੜੈ ਚੜਾਹੀ। ? 
- ਗਉਂ ੪, ਵਾਰ ੧੫ਸ, ੪, ੨:੧੩ (309) 


ਚੜਾਵਉ ---- (1) ਲਾਵਾਂ, ਮਲਾਂ 


“ਚੋਆ ਚੰਦਨੁ ਅੰਕਿ ਚੜਾਵਉ। ”” 
- ਗਉ ੧, ਅਸ, ੧੦, ੧:੧ (225) 
(2) ਭੇਟਾ ਕਰਾਂ 
“ਕਿਸੁ ਪੁਜ ਚੜਾਵਉ ਲਗਉ ਪਾਇ। ” 
੍‌੍ - ਬਸੰ ੧, ੨, ੧:੩ (1168) 


ਹੋਰ ਰੂਪ: 
ਚੜਾਵਏ - 
“ਮਨੁ ਤਨੁ ਧਨੁ ਸਭੁ ਪ੍ਰਭੂ ਕੇਰਾ ਕਿਆ ਕੋ ਪੂਜ ਚੜਾਵਏ । ” 
- ਬਿਹਾ ੫, ਛੰਤ ੧, ੩:੩ (542) 


ਚੜਾਵਹੁ ---- ਲਗਾਓ 


“ਨਾਵਹੁ ਧੋਵਹੁ ਤਿਲਕੁ ਚੜਾਵਹੁ ਸੁਚ ਵਿਣੁ ਸੋਚ ਨ ਹੋਈ।” 
- ਰਾਮ ੧, ਅਸ ੧, ੬੨ (903) 





1593 


ਚੜਾਵਣਿਆ - ਚਾੜ੍ਹਨਾ, ਕਰਨਾ (ਰੰਗ) 
“ਮਨੁ ਤਨੁ ਰਤਾ ਰਸਨਾ ਰੰਗਿ ਚਲੂਲੀ ਭੈ ਭਾਇ ਰੰਗੁ ਚੜਾਵਣਿਆ। ”” 
- ਮਾਝ ੩, ਅਸ ੯, ੧:੩ (114) 


“ਸੇਵਾ ਸੁਰਤਿ ਬਿਭੂਤ ਚੜਾਵੈ । ” 


- ਆਸਾ ੧, ਅਸ ੧, ੪:੨ (411) 
(2) ਉਦੈ ਕਰੇ, ਚੜਾਏ 
“ਪਛਿਮ ਫੇਰਿ ਚੜਾਵੈ ਸੂਰੁ। ” (ਪੱਛਮ ਵਲੋਂ ਫੇਰ ਕੇ ਸੂਰਜ ਚੜ੍ਹਾਵੇ) 
- ਰਾਮ ਬਣੀ, ੧, ੭:੪ (974) 


(1) ਫਿਰ ਕੇ, ਗਮਨ ਕਰਕੇ, ਵੇਖੋ (“ਚੜਾ (1) 
“ਡੂਲੀ ਭੂਲੀ ਥਲਿ ਚੜਾ ਥਲਿ ਚੜਿ ਡੂਗਰਿ ਜਾਉ। ” 
- ਸਿਰੀ ੧, ਅਸ ੬, ੭:੧ (57) 
(2) ਸਵਾਰ ਹੋ ਕੇ 
“ਹਰਿ ਕੇ ਚਰਣ ਹਿਰਦੈ ਉਰਿ ਧਾਰਿ। ? 
“ਭਵ ਸਾਗਰੁ ਚੜਿ ਉਤਰਹਿ ਪਾਰਿ। ? 
- ਗਉ ੫, ੧੫੩, ੨:੧੧੨ (196) 
“ਹੀਡੋਲੀ ਚੜਿ ਆਈਆ ਦੰਦ ਖੰਡ ਕੀਤੇ ਰਾਸਿ। ” (ਵਿਚ ਬੈਠ ਕੇ) 
- ਆਸਾ ੧, ਅਸ ੧੧, ੨੨ (417) 
(3) ਉਪਰ ਜਾ ਕੇ 
“ਚੜਿ ਸੁਮੇਰਿ ਢੂਢਿ ਜਬ ਆਵਾ। ” 
- ਗਉਂ ਕਬ, ਬਾਅ ੨੦੩ (341) 
“ਇਕ ਅਵਘਟ ਘਾਟੀ ਰਾਮ ਕੀ ਤਿਹ ਚੜਿ ਰਹਿਓ ਕਬੀਰ । ” (ਉਪਰ ਜਾ ਰਿਹਾ 
ਹੈ) 
- ਸਲੋ ਕਬ, ੧੬੫੨ (1373) 
(4) ਚੜਦਾ ਹੈ, ਆਉਂਦਾ ਹੈ 
“ਚੜਿ ਚੇਤੁ ਬਸੰਤੁ ਮੇਰੇ ਪਿਆਰੇ ਭਲੀਆ ਰੁਤੇ। ” 
- ਆਸਾਂ ੪, ਛੰਤ ੨੧, ੪੧ (452) 


(1) ਆ ਗਿਆ, ਚੜ ਗਿਆ (ਹਥ), ਲਭਿਆ, ਪ੍ਰਾਪਤ ਹੋਇਆ 
“ਹਾਥਿ ਚੜਿਓ ਹਰਿ ਸਾਲਗਿਰਾਮ। ”” 
- ਆਸਾ ੫, ੯੦, ੪:੩ (393) 
(2) ਤੁਰ ਪਿਆ 
“ਸੰਤਸੰਗਿ ਲੇ ਚੜਿਓ ਸਿਕਾਰ। ”” 
- ਭਰ ੫, ੪, ੧":੧ (1136) 
(3) ਪਿਆ 
“ਜਿਉ ਕਨਿਕੋ ਕੋਠਾਰੀ ਚੜਿਓ ਕਬਰੋ ਹੋਤ ਫਿਰੋ। ”” 
- ਸਾਰ ੫, ੩, ੨:੧ (1203) 
ਚੜਿਅਉ --- ਸਵਾਰ ਹੋਇਆ 
“ਪਹਿਰਿ ਸਮਾਧਿ ਸਨਾਹੁ ਗਿਆਨਿ ਹੈ ਆਸਣਿ ਚੜਿਅਉ। ?” 





1594 


- ਸਵ ੩, ੨੧੧ (1396) 
ਹੋਰ ਰੂਪ: 
ਚੜਿਆ - 
“ਸਤਿਗੁਰੁ ਬੋਹਿਥੁ ਹਰਿ ਨਾਵ ਹੈ ਕਿਤੁ ਬਿਧਿ ਚੜਿਆ ਜਾਇ। ”? 
- ਸਿਰੀ ੪, ੬੭, ੪:੧ (40) 


(1) ਸਵਾਰ ਹੋਇਆ ਵੇਖੋ “ਚੜਿਆਉ” 
“ਜਰ ਜਰਵਾਣਾ ਕੰਨ੍੍‌ ਚੜਿਆ ਨਚਸੀ। ” 
- ਮਲਾ ੧, ਵਾਰ ੨੬:੪ (1290) 
(2) ਹੋਇਆ 
“ਹਰਿ ਰੰਗੁ ਚੜਿਆ ਅਤਿ ਅਪਾਰਾ ਹਰਿ ਰਸਿ ਰਸਿ ਗੁਣ ਗਾਵਣਿਆ। ”? 
- ਮਾਝ ੩, ਅਸ ੧੩, ੬੧੨ (117) 
(3) ਉਦੈ ਹੋਇਆ, ਪ੍ਰਗਟ ਹੋਇਆ 
“ਕੂੜੁ ਅਮਾਵਸ ਸਚੁ ਚੰਦੁਮਾ ਦੀਸੈ ਨਾਹੀ ਕਹ ਚੜਿਆ। ” 
- ਮਾਝ ੧, ਵਾਰ ੧੬ਸ, ੧, ੧:੨ (145) 
“ਅਨਤ ਕਲਾ ਹੋਇ ਠਾਕੁਰੁ ਚੜਿਆ। ” (ਪੁਗਟ ਹੋਇਆ) 
- ਮਾਰੂ ੫, ਸੋਲਾ ੯, ੧੬:੨ (1081) 
(4) ਲਭਿਆ, ਪ੍ਰਾਪਤ ਹੋਇਆ 
“ਬਾਣੀ ਗੁਰਬਾਣੀ ਲਾਗੇ ਤਿਨ ਹਥਿ ਚੜਿਆ ਰਾਮ। ” 
- ਆਸਾ ੪, ਛੰਤ, ੮, ੪:੨ (442) 
ਹੋਰ ਰੂਪ: 


ਚੜ੍ਹਿਓ - 
“ਦਾਸੁ ਕਮੀਰੁ ਚੜ੍ਹਿਓ ਗੜ੍ਹ ਊਪਰਿ ਰਾਜਿ ਲੀਓ ਅਬਿਨਾਸੀ। ”” 


- ਭੈਰ ਕਬ, ੧੭, ੬:੨ (1162) 
(5) ਹੋਇਆ, ਚੜਿਆ ਹੋਇਆ ਹੈ 
“ਮਨਮੁਖ ਕਰਜੁ ਚੜਿਆ ਬਿਖੁ ਭਾਰੀ ਉਤਰੈ ਸਬਦੁ ਵੀਚਾਰੇ । ”” 
- ਨਟ ੪, ਅਸ ੨. ੭੧ (981) 
(6) ਆਰੰਭ ਹੋਇਆ 
“ਮਾਹਾ ਮਾਹ ਮੁਮਾਰਖੀ ਚੜਿਆ ਸਦਾ ਬਸੰਤੁ। ? 
- ਬਸੰ ੧, ੧, ੧:੧ (1168) 
“ਬਨਸਪਤਿ ਮੌਲੀ ਚੜਿਆ ਬਸੰਤੁ । ? 
- ਬਸੰ ੩, ੧੪, ੧:੧ (1176) 
(7) ਉਤਾਂਹ ਵੱਲ ਜਾਣਾ 
“ਗੁਰਮੁਖਿ ਅੰਤਰਿ ਸਹਜੁ ਹੈ ਮਨੁ ਚੜਿਆ ਦਸਵੈ ਆਕਾਸਿ। ”? 
- ਸਲੋ ੩, ੧੬:੧ (1414) 


“ਜਿਤੁ ਚੜਿਐ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ। ”” 
- ਸਿਰੀ ੧, ੭, ੩":੨ (16) 





1595 


“ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜੀ ਚਵਗਣਿ ਵੰਨੇ । ” 
- ਗਉਂ ੪, ਵਾਰ ੨੫:੪ (314) 
ਹੋਰ ਰੂਪ: 
ਚੜੀਅਸ - 
“ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ।” (ਚੜ ਗਈ, ਹੋ ਗਈ, 
ਲੱਗ ਗਈ) 
- ਸੂਹੀ ੩, ਵਾਰ ੧੨ਸ, ੧, ੨੨੨ (789) 
(2) ਆਵੈ, ਉਦੈ ਹੋਵੇ, ਪ੍ਰਗਟ ਹੋਵੈ 
“ਸਤਿਗੁਰੁ ਅਪਣਾ ਮਨਾਇ ਲੈ ਰੂਪੁ ਚੜੀ ਤ ਅਗਲਾ ਦੂਜਾ ਨਾਹੀ ਥਾਉ। ” 
- ਸੂਹੀ ੩, ਵਾਰ ੨ਸ, ੩, ੧੨ (785) 
(3) ਚੜ੍ਹ ਕੇ 
“ਅਧੁ ਗੁਲ੍ਹਾ ਚਿੜੀ ਕਾ ਚੁਗਣੁ ਗੈਣਿ ਚੜੀ ਬਿਲਲਾਇ । ” 
- ਮਲਾ ੧, ਵਾਰ ੧੯ਸ, ੧, ੨੫ (1286) 
(4) ਬੈਠੀ, ਚੜ੍ਹੀ 


“ਕਬੀਰ ਸਤੀ ਪੁਕਾਰੈ ਚਿਹ ਚੜੀ ਸੁਨੁ ਹੋ ਬੀਰ ਮਸਾਨ। ? 
- ਸਲੋ ਕਬ, ੮੫੧੧ (1368) 


“ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ। ” 
- ਜਪੁ ੧, ੩੨੧੩ (7) 
(2) ਚੜਿਆ ਹੋਇਆ, ਵਡਾ 
“ਤੁ ਸਚਾ ਸਭਸ ਦਾ ਖਸਮੁ ਹੈ ਸਭ ਦੂ ਤੁ ਚੜੀਐ। ” 
੍‌੍ ਮਾ - ਗਉ ੪, ਵਾਰ ੩:੪ (301) 


“ਇਕਨੀ ਦੁਧੁ ਸਮਾਈਐ ਇਕਿ ਚੂਲੈ ਰਹਨਿ੍‌ ਚੜੇ । ” 

- ਆਸਾ ੧, ਵਾਰ ੨੪ਸ, ੧, ੧੨ (475) 
(2) ਪੁਜ ਗਏ (ਭਾਵ), ਵੇਖੋ “ਚੜੈ (2) 
“ਸਾਗਰ ਤੇ ਕੰਢੈ ਚੜੇ ਗੁਰਿ ਕੀਨੇ ਧਰਮਾ। ” 


- ਮਾਰੂ ੫, ੧੪, ੨੨ (1002) 


(1) ਚੜਦਾ/ਉਦੈ ਹੁੰਦਾ ਹੈ 
“ਦਿਨਸੁ ਚੜੈ ਫਿਰਿ ਆਥਵੈ ਰੈਣਿ ਸਬਾਈ ਜਾਇ। ” 
- ਸਿਰੀ ੪, ੭੦, ੧:੧ (41) 
“ਫਿਰ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ । ? 
(ਦਿਨ ਚੜਦਾ) 
- ਗਉ ੪, ਵਾਰ ੧੧ਸ, ੪, ੨:੪ (305) 
(2) ਪੁਜੇ (ਭਾਵ) 
“ਭੂਲੀ ਡੂੰਗਰਿ ਥਲਿ ਚੜੈ ਭਰਮੈ ਮਨੁ ਡੋਲਾਇ। ” 
- ਸਿਰੀ ੧, ਅਸ ੧੨, ੨੨ (60) 





1596 


(3) ਵਧੇ, ਵਾਧਾ ਹੋਵੇ 
“ਹਰਿ ਪੁਰਖੁ ਨ ਕਬਹੀ ਬਿਨਸੈ ਜਾਵੈ ਨਿਤ ਦੇਵੈ ਚੜੈ ਸਵਾਇਆ। ”” 
- ਸਿਰੀ ੪, ਛੰਤ ੧, ੫:੪ (79) 
“ਸੋ ਅਉਧੁਤੀ ਸਿਵ ਪੁਰਿ ਚੜੈ ” 
੍‌੍ - ਰਾਮ ੩, ਵਾਰ ੧੨ਸ, ੧, ੩:੪ (952) 
(4) ਚੜਦਾ ਹੈ, ਹੁੰਦਾ ਹੈ (ਰੰਗ) 
“ਕੰਚਨ ਕਾਇਆ ਕਸੀਐ ਵੰਨੀ ਚੜੇ ਚੜਾਉ। ” 
- ਮਾਝ ੧, ਵਾਰ ੧੮ਸ, ੨, ੧:੭ (146) 
(5) ਚੜਦਾ/ਸਰਕਰਦਾ ਹੈ 
“ਸੁਕਿਤੁ ਸਹਾਰੈ ਸੁ ਇਹ ਬੂਤਿ ਚੜੈ। ” (ਇਸ ਜੀਵਨ ਜੁਗਤ ਦੀ ਘਾਟੀ ਚੜਦਾ ਹੈ) 
- ਗਉ ਕਬ, ਵਾਰ ੬:੧ (344) 
(6) (ਉਪਰ ਵੱਲ) ਗਤੀਸ਼ੀਲ ਹੋਣਾ 
“ਉਚਾ ਚੜੈ ਸੁ ਪਵੈ ਪਇਆਲਾ। ”” 
੍‌੍ - ਆਸਾ ੫. ੧੩, ੩੧ (374) 
(7) ਸਵਾਰ ਹੋਵੇ 
“ਪਥਰ ਕੀ ਬੇੜੀ ਜੇ ਚੜੈ ਭਰ ਨਾਲਿ ਬੁਡਾਵੈ । ”? 
- ਆਸਾ ੧, ਅਸ ੧੭, ੪:੨ (420) 


“ਕੇਸਰਿ ਕੁਸਮ ਮਿਰਗਮੈ ਹਰਣਾ ਸਰਬ ਸਰੀਰੀ ਚੜ੍ਹਣਾ। ? 
- ਤਿਲੰ ੧, ੨, ੨੧ (721) 
ਚੜ੍ਹਾਈਆ --- ਪਾਈਏ, ਦੇਈਏ 
“ਘੁੰਡੀ ਬਿਨੁ ਕਿਆ ਗੰਠਿ ਚੜ੍ਹਾਈਐ। ? 
- ਗੋਂਡ ਕਬ, ੯, ੨੩ (872) 
ਚੜ੍ਹਾਵਹਿ ---- ਲਾਉਣਾ 
“ਇਕਿ ਭਸਮ ਚੜ੍ਹਾਵਹਿ ਅੰਗਿ ਮੈਲੁ ਨ ਧੋਵਹੀ। ” 
- ਮਲਾ ੧, ਵਾਰ ੧੫:੩ (1284) 


“ਬਦਿਸਾਹੁ ਚੜ੍ਓ ਅਹੰਕਾਰਿ। ”” 
- ਭੈਰ ਨਾਮ, ੧੦, ੫:੧ (1165) 


““ਬਲਿਹਿ ਛਲਨ ਸਬਲ ਮਲਨ ਭਗ੍ਹਿ ਫਲਨ ਕਾਨ ਕੁਅਰ ਨਿਹਕਲੰਕ ਬਜੀ ਡੰਕ ਚੜ੍ਹ 
ਦਲ ਰਵਿੰਦ ਜੀਉ।” 


- ਸਵ ੪, ਗਯੰ ੯੨ (1403) 
“ਗਰੁੜ ਚੜੇ ਗੋਬਿੰਦ ਆਇਲਾ। ”? 
- ਭੈਰ ਨਾਮ, ੧੦, ੧੫੨ (1166) 





1597 


“ਤਰਕੁ ਨ ਚਾ। ' (ਤਰਕ ਨਾ ਕਰ) 
ਭਰਮੀਆ ਚਾ। ” (ਭਰਮ ਦੂਰ ਕਰ) 
- ਧਨਾ ਨਾਮ, ੪, ੨੩੯੪ (693) 


“ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ। ” (ਅਨੰਦ ਆਵੈ, ਮਨ ਖੁਸ਼ 
ਹੋਵੇ) 
- ਸਿਰੀ ੧, ੧, ੧੨ (14) 
“ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ। ” (ਖੁਸ਼ੀ ਹੋ ਰਹੀ ਹੈ) 
- ਆਸਾ ੧, ਵਾਰ ੧੦੨ (463) 
(2) ਉਮੰਗ, ਸਿਕ ਭਰੀ ਇਛਾ, ਰੀਝ 
“ਕਰਿ ਮਿੰਨਤਿ ਕਰਿ ਜੋਦੜੀ ਮੈ ਪ੍ਰਭੁ ਮਿਲਣੈ ਕਾ ਚਾਉ।” 
- ਸਿਰੀ ੪, ੬੮, ੧੩ (41) 
“ਮਨਿ ਹਰਿ ਹਰਿ ਲਗਾ ਚਾਉ। ” (ਇਛਾ, ਉਪਜੀ) 
- ਸਿਰੀ ੪, ਵਣ, ੧, ੨":੧ (82) 
ਹੋਰ ਰੂਪ: 
ਚਾਉ 
ਬਸਤਾ ਮੈ ਹਰਿ ਦੇਖਨ ਕੋ ਚਾਉ। ” 
- ਸਾਰ ੪, ੧੦, ੧੧੧ (1201) 
(3) ਉਤਸ਼ਾਹ 
“ਚਉਥੈ ਪਹਿਰਿ ਸਬਾਹ ਕੈ ਸੁਰਤਿਆ ਉਪਜੈ ਚਾਉ। ” (ਉਤਸ਼ਾਹ) 
- ਮਾਝ ੧, ਵਾਰ ੧੮ਸ, ੨, ੧:੪ (146) 


ਚਾਓਂ - 
“ਜਿਹ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪਹਿ ਕਰਿ ਬਿਚਿਤਿ ਚਾਓ। ” 
- ਸਵ ੪, ਗਯੰ ੨੧ (1401) 


(4) ਸ਼ੌਕ, ਚਾਹਣਾ 
“ਨਚਣੁ ਕੁਦਣੁ ਮਨੁ ਕਾ ਚਾਉ। ” 
- ਆਸਾ ੧, ਵਾਰ ਪਸ, ੧, ੨:੨੫ (465) 

(1) ਚਾ ਵਿਚ, ਉਤਸ਼ਾਹ ਨਾਲ 
“ਰੰਗ ਤਮਾਸੇ ਬਹੁ ਬਿਧੀ ਚਾਇ ਲਗਿ ਰਹਿਆ। ? 

- ਸਿਰੀ ੫, ਅਸ ੨੬, ੬:੩ (70) 
(2) ਸ਼ੌਕ, ਖੁਸ਼ੀ 
“ਕਰਹਿ ਭਗਤਿ ਆਤਮ ਕੈ ਚਾਇ। ”” 

- ਗਉ ੫. ਸੁਖ ੧੭, ੭:੩ (286) 


ਚਾਇਆ ---- ਚਾਉ, ਉਮੰਗ 





1598 


“ਅਬਿਨਾਸੀ ਵਰੁ ਸੁਣਿਆ ਮਨਿ ਉਪਜਿਆ ਚਾਇਆ ਰਾਮ। ” 
- ਬਿਲਾ ੫. ਛੰਤ ੧, ੧:੨ (845) 
ਚਾਇਲੇ ---- ਚਾਅ ਵਾਲੇ ਭਾਵ ਪ੍ਰੇਮੀ 
“ਚਿਤਵਉ ਚਿਤ ਨਾਥ ਚਿਤਵਉ ਚਿਤ ਨਾਥ ਹੇ ਰਖਿ ਲੇਵਹੁ ਸਰਣਿ ਅਨਾਥ ਹੇ ਮਿਲੂ 
ਚਾਉ ਚਾਈਲੇ ਪ੍ਰਾਨ। ” 
- ਆਸਾ ੫, ਛੰਤ ੧੪, ੪੯੧ (462) 
ਚਾਈਆ ---- ਚਾਅ ਵਾਲਾ 
“ਸਜਣੁ ਮੈਡਾ ਚਾਈਆ ਹਭ ਕਹੀ ਦਾ ਮਿਤੁ। ” 
- ਮਾਰੂ ੫, ਵਾਰ ੭ਸ ੫, ੨:੧ (1096) 


“ਭਗਤ ਰੰਗਿ ਰਾਤੇ ਸਦਾ ਤੇਰੈ ਚਾਏ” 
- ਮਾਝ ੩, ਅਸ ੨੨, ੫੯੧ (122) 


੯ < 


ਉਮੰਗ, ਲੋਚਾ 
“ਪ੍ਰਭ ਮਿਲਬੇ ਕੀ ਚਾਹ। ” 


- ਮਲਾ ੫, ੨੪, ੧":੩ (1272) 


“ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ । ” 
- ਦੇਵ ੫, ੨੯, ੧:੧ (534) 
ਹੋਰ ਰੂਪ: 
ਚਾਹਹਿ - 
“ਜੋ ਚਾਹਹਿ ਸੋਈ ਮਿਲੈ ਨਾਨਕ ਹਰਿ ਗੁਨ ਗਾਇ। ” (ਇਛਾ ਕਰੇ, ਲੋਚੇ) 
- ਗਉ ੫. ਥਿਤੀ ੧:੮ (296) 


- ਗਉਂ ੫, ਬਾਅ ੨੭੨ (255) 


“ਹਰਿ ਨਾਮ ਰਸਿਕੁ ਗੋਬਿੰਦ ਗੁਣ ਗਾਹਕੁ ਚਾਹਕੁ ਤਤ ਸਮਤ ਸਰੇ । ”” 
- ਸਵ ੪, ੧:੧੧ (1396) 


< 


ਚਾਹੁੰਦਾ/ਲੋਚਦਾ ਸੀ 
“ਜੋ ਚਾਹਤ ਸੋਈ ਜਬ ਪਾਇਆ। ”” 
- ਗਉਂ ੫, ੧੧੦", ੪:੧ (202) 
“ਅਨਿਕ ਸੁਖ ਚਕਵੀ ਨਹੀ ਚਾਹਤ ਅਨਦ ਪੂਰਨ ਪੇਖਿ ਦੇਹ। ” (ਚਾਹੁੰਦੀ) 
ਮੰ ੍‌੍ - ਜੈਤ ੫, ੧੦, ੧:੧ (702) 
“ਮਨਿ ਤਨਿ ਬਚਨਿ ਏਹੀ ਸੁਖੁ ਚਾਹਤ ਪਰ੍ਭ ਦਰਸੁ ਦੇਖਹਿ ਕਬ ਆਖੀ। ” 
(ਚਾਹੁੰਦਾ/ਮੰਗਦਾ ਹੈ) 
- ਸਾਰ ੫, ੧੨੧, ੧":੨ (1227) 





1599 


ਹੋਰ ਰੂਪ: 
ਚਾਹਤਾ - 
“ਜਿਸੁ ਵਖਰ ਕਉ ਚਾਹਤਾ ਸੋ ਪਾਇਓ ਨਾਮਹਿ ਰੰਗਿ। ? 


- ਆਸਾਂ ੫, ਅਸ ੨, ੨੨ (431) 


(1) ਇਛਾ, ਲੋਚਾ 
“ਅਨਤ ਕਉ ਚਾਹਨ ਜੋ ਗਏ ਸੇ ਆਏ ਅਨਤ ਗਵਾਇ। ” 

- ਗਉ ੧, ੧੮, ੨:੨ (156) 
ਹੋਰ ਰੂਪ: 
ਚਾਹਨਾ - 
ਕਿ ਬਿਨੁ ਹਰਿ ਅਵਰੁ ਜਿ ਚਾਹਨਾ ਬਿਸਟਾ ਕਿਮ ਭਸਮਾ ਰਾਮ। ? 
(ਚਾਹੁੰਣਾ/ਲੋਚਣਾ) 

- ਬਿਲਾ ੫, ਛੰਤ ੪, ੩:੪ (848) 

(2) ਭਾਵਨਾ 
“ਅੰਜਨੁ ਦੇਇ ਸਭੈ ਕੋਈ ਟੁਕੁ ਚਾਹਨ ਮਾਹਿ ਬਿਡਾਨੁ । ? 

- ਮਾਰੂ ਕਬ, ੨, ੩:੧ (1103) 


(1) ਚਾਹੁੰਦੇ, ਲੋਚਦੇ 
“ਕਾਲ ਕਲਮ ਹੁਕਮੁ ਹਾਥਿ ਕਹਹੁ ਕਉਨੁ ਮੇਟਿ ਸਕੈ ਈਸੁ ਬੰਮ੍ ਗ੍ਰਾਨੁ ਧ੍ਰਾਨੁ ਧਰਤ 
ਹੀਐ ਚਾਹਿ ਜੀਉ। ”? 

- ਸਵ ੪, ਗਯੰ ੬:੪ (1402) 
(2) ਚਾਅ/ਸ਼ੋਕ ਨਾਲ 
“ਪੀਤ ਬਸਨ ਕੁੰਦ ਦਸਨ ਪ੍ਰਿਅ ਸਹਿਤ ਕੰਠ ਮਾਲ ਮੁਕਟੁ ਸੀਸਿ ਮੋਰ ਪੰਖ ਚਾਹਿ 
ਜੀਉ। ” 

- ਸਵ ੪, ਗਯੰ ੮:੧ (1402) 
ਇਛਾ ਕੀਤੀ, ਲੋਚਿਆ 


“ਅਨਤਾ ਧਨੁ ਧਰਣੀ ਧਰੇ ਅਨਤ ਨ ਚਾਹਿਆ ਜਾਇ। ” 
- ਗਉ ੧, ੧੮, ੨:੧ (156) 


ਚਾਹੁੰਦਾ, ਲੋਚਦਾ 
“ਕਿਛੁ ਕਿਛੁ ਨ ਚਾਹੀ। ” 


- ਆਸਾ ੫, ੧੪੩, ੨੪੨ (406) 


- ਫੁਨ ੫, ੧੧੧ (1362) 


“ਖੋਜਤ ਖੋਜਤ ਦਰਸਨ ਚਾਹੇ। ? (ਲੋਚੇ/ਮੰਗੇ) 
- ਮਾਝ ੫, ੧੨, ੧:੧ (98) 





1600 


- ਗਉ ੫, ੧੧੭", ੨:੧ (203) 
“ਸਰਬ ਮਨੋਰਥ ਜੇ ਕੋ ਚਾਹੈ ਸੇਵੈ ਏਕੁ ਨਿਧਾਨਾ। ? 
- ਧਨਾ ੫, ੮, ੩੧ (672) 
(2) ਚਾਹੀਦਾ ਹੈ 
“ਹਰਿ ਜਨੁ ਐਸਾ ਚਾਹੀਐ ਜਿਉ ਪਾਨੀ ਸਰਬੰਗ। ”” 
- ਸਲੋ ਕਬ, ੧੪੮:੨ (1372) 


(1) ਲੋਚੇ, ਵੇਖੋ “ਚਾਹੀਐ” (1) 
“ਹਰਿ ਸਿਮਰਨੁ ਛਾਡਿ ਪਰਮ ਗਤਿ ਚਾਹੈ । ”” 
- ਭੈਰ ੫, ੪੫, ੧:੩ (1149) 
(2) ਪਿਆਰ ਕਰੇ 
“ਬਿਨੁ ਅਪਨੇ ਨਾਹੈ ਕੋਇ ਨ ਚਾਹੈ ਕਿਆ ਕਹੀਐ ਕਿਆ ਕੀਜੈ । ? 
- ਤੁਖਾਂ ੧, ਛੰਤ ੪, ੨:੩ (1111) 


(ਫਾ. ਚਾਕਰ) ਸੇਵਕ, ਨੌਕਰ 
“ਪੁਛਹੁ ਜਾਇ ਪਧਾਉਊਆ ਚਲੇ ਚਾਕਰ ਹੋਇ। ”” 


- ਸਿਰੀ ੧, ਅਸ ੬, ੮:੧ (57) 
ਹੋਰ ਰੂਪ: 
ਚਾਕਰਾਂ - 
“ਨਾਨਕ ਬੁਗੋਯਦ ਜਨੁ ਤੁਰਾ ਤੇਰੇ ਚਾਕਰਾਂ ਪਾ ਖਾਕ। ”” 
- ਤਿਲੰ ੧, ੧, ੪:੨ (721) 


(1) ਸੇਵਾ 
“ਦੂਤ ਲਗੇ ਫਿਰਿ ਚਾਕਰੀ ਸਤਿਗੁਰ ਕਾ ਵੇਸਾਹੁ । ”” 

₹ ਸਿਰੀ ੧, ੧੧, ੧੧੨ (18) 
ਹੋਰ ਰੂਪ: 


- ਸੂਹੀ ੧, ੩, ੬੧ (729) 
(2) ਸੇਵਕੀ, ਨੌਕਰੀ 
“ਏਹਾ ਸੇਵਾ ਚਾਕਰੀ ਨਾਮੁ ਵਸੈ ਮਨਿ ਆਇ। ” 
- ਸਿਰੀ ੩, ੫੪, ੧:੩ (34) 
“ਏਹ ਕਿਨੇਹੀ ਚਾਕਰੀ ਜਿਤੁ ਭਉ ਖਸਮ ਨ ਜਾਇ। ” 
- ਆਸਾ ੧, ਵਾਰ ੨੩ਸ, ੨, ੨੯੧ (475) 
“ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ। ” 
- ਤਿਲੰ ੪, ਅਸ ੨, ੩੨ (725) 
(3) ਕਮਾਈ (ਭਾਵ) 
“ਜਾਂ ਨ ਸਿਆਂ ਕਿਆ ਚਾਕਰੀ ਜਾਂ ਜੰਮੇ ਕਿਆ ਕਾਰ। ? 





1601 


- ਸਾਰ ੪, ਵਾਰ ੧੪ਸ, ੨. ੨੯੧ (1242) 


੫ 


“ਚਾਕਰੁ ਲਗੈ ਚਾਕਰੀ ਨਾਲੇ ਗਾਰਬੁ ਵਾਦੁ । ? 
- ਆਸਾ ੧, ਵਾਰ ੨੨ਸ, ੨, ੧੧੧ (474) 
“ਚਾਕਰੁ ਤ ਤੇਰਾ ਸੋਇ ਹੋਵੈ ਜੋਇ ਸਹਜਿ ਸਮਾਵਏ। ” (ਦਾਸ) 
- ਵਡ ੧, ਛੰਤ ੨, ੪:੪ (567) 


- ਬਸੰ ਕਬ, ੧, ੨੧ (1196) 


“ਹਰਿ ਰਸੁ ਚਾਖਹਿ ਸੇ ਜਨ ਨਿਰਮਲ ਨਿਰਮਲ ਨਾਮੁ ਧਿਆਵਣਿਆ। ” 
- ਮਾਝ ੩, ਅਸ ੩੨, ੧":੨ (128) 

“ਘਰੁ ਦਰੁ ਰਾਖਹਿ ਜੇ ਰਸੁ ਚਾਖਹਿ ਜੋ ਗੁਰਮੁਖਿ ਸੇਵਕੁ ਲਾਗਾ। ” (ਚਖੇ ਭਾਵ ਪੀਵੇ, 
ਸੇਵਨ ਕਰੇ) 

- ਸੋਰ ੧, ੧੦, ੧੨ (598) 
“ਜੇ ਘਰੁ ਰਾਖਹਿ ਬੁਰਾ ਨ ਚਾਖਹਿ ਹੋਵਹਿ ਕੰਤ ਪਿਆਰੀ। ” (ਭਾਵ ਕਰੇ) 

- ਬਸੰ ੧, ੧੦, ੨੨ (1171) 
ਹੋਰ ਰੂਪ: 
ਚਾਖਹੁ - 
“ਹਰਿ ਰਸੁ ਜਨ ਚਾਖਹੁ ਜੇ ਭਾਈ। ” (ਭਾਵ ਪੀਵੋ, ਸੇਵਨ ਕਰੋ) 

- ਸੂਹੀ 8, ੭, ੧":੧ (733) 
(1) ਪੀਂਦਿਆਂ ਹੀ, ਸੇਵਨ ਕਰਦਿਆਂ ਹੀ, ਚਖਦਿਆਂ ਹੀ 
“ਚਾਖਤ ਹੋਇ ਰਹਹਿ ਬਿਸਮਾਦੁ । ? 

- ਗਉ ੫, ੮੪, ੧:੪ (180) 
(2) ਭਾਲਦੇ (ਭਾਵ ਮੁਹਾਵਰੇ “ਪੇਖਤ ਚਾਖਤ ” ਵਿਚ) 
“ਪੇਖਤ ਚਾਖਤ ਕਹੀਅਤ ਅੰਧਾ ਸੁਨੀਅਤ ਸੁਨੀਐ ਨਾਹੀ। ? 

- ਸੂਹੀ ੫, ੨੦, ੧੨੧ (731) 


“ਤੇ ਉਜੜਿ ਭਰਮਿ ਮੁਏ ਗਾਵਾਰੀ ਮਾਇਆ ਭੁਅੰਗ ਬਿਖੁ ਚਾਖਾ। ” 
- ਜੈਤ ੪, ੨, ੨੧੨ (696) 


“ਰਸਨਾ ਰਸੁ ਚਾਖਿ ਸਦਾ ਰਹੈ ਰੰਗਿ ਰਾਤੀ ਸਹਜੇ ਹਰਿ ਗੁਣ ਗਾਵਣਿਆ। ”” 
(ਚੱਖਕੇ) 

- ਮਾਝ ੩, ਅਸ ੧੭, ੧%:੨ (119) 
ਚਾਖਿਓ - 





1602 


“ਜੇਹ ਰਸਨ ਚਾਖਿਓ ਤੇਹ ਜਨ ਤ਼ਿਪਤਿ ਅਘਾਏ । ” 
- ਸਮੁ ੫, ੬:੪ (1386) 
ਚਾਖਿਅੜਾ - 
ਦੇ ਚਾਖਿਅੜਾ ਮੈ ਹਰਿ ਰਸੁ ਮੀਠਾ ਰਾਮ। ”” 
- ਆਸਾ ੫, ਛੰਤ ੧, ੧੨ (452) 
ਚਾਖਿਆ - 
““ਜਿਨੀ ਗੁਰਮੁਖਿ ਚਾਖਿਆ ਸਹਜੇ ਰਹੇ ਸਮਾਇ। ”” 
- ਸਿਰੀ ੩, ੩੪, ੧":੨ (26) 
“ਕੂਜਾ ਮੇਵਾ ਮੈ ਸਭ ਕਿਛੁ ਚਾਖਿਆ ਇਕੁ ਅੰਮ੍ਰਿਤੁ ਨਾਮੁ ਤੁਮਾਰਾ। ” (ਭਾਵ ਸੁਆਦ 
ਪ੍ਰਾਪਤ ਕੀਤਾ) 
- ਗਉ ੧, ੧੩, ੪:੩ (155) 
ਚਾਖਿਬਾ ---- ਚਖਿਆ 
“ਹਰਿ ਕੀਏ ਪਤਿਤ ਪਵਿੜ ਮਿਲਿ ਸਾਧ ਗੁਰ ਹਰਿ ਨਾਮੈ ਹਰਿ ਰਸੁ ਚਾਖਿਬਾ। ? 
- ਜੈਤ ੪, ੪, ੧":੨ (697) 


ਚਖੀ, ਭਾਵ ਗੁਹਿਣ ਕੀਤੀ 
“ਹਰਿ ਅੰਮ੍ਰਿਤ ਕਥਾ ਸਰੇਸਟ ਉਤਮ ਗੁਰ ਬਚਨੀ ਸਹਜੇ ਚਾਖੀ। ” (ਚੱਖੀ ਹੈ) 
- ਸਿਰੀ ੪, ਵਾਰ ੧੨:੩ (87) 
“ਗੁਰ ਕੀ ਸਾਖੀ ਸਹਜੇ ਚਾਖੀ ਤੜਿਸਨਾ ਅਗਨਿ ਬੁਝਾਏ। ” (ਭਾਵ ਗ੍ ਹਿਣ ਕੀਤੀ, 
ਧਾਰਨ ਕੀਤੀ) 
- ਸ਼ੂਹੀ ੩, ਅਸ ੧, ੬:੩ (753) 


ਹੋਰ ਰੂਪ: 
ਚਾਖੀਐ - 
“ਸੰਤਾ ਸੰਗਿ ਨਿਧਾਨੁ ਅੰਮ੍ਰਿਤੁ ਚਾਖੀਐ। ”? 


- ਸਿਰੀ ੪, ਵਾਰ ੨੦:੩ (91) 
ਚਾਖੁ - 
“ਮਨ ਮੇਰੇ ਹਰਿ ਰਸੁ ਚਾਖੁ ਤਿਖ ਜਾਇ। ? (ਚੱਖ ਭਾਵ ਪੀ, ਸੇਵਨ ਕਰ) 
- ਸਿਰੀ ੩, ੩੪, ੧":੧ (26) 
ਚਾਖੇ - 
“ਜਿਨੀ ਚਾਖਿਆ ਤਿਨੀ ਸਾਦੁ ਪਾਇਆ ਬਿਨੁ ਚਾਖੇ ਭਰਮਿ ਭੁਲਾਇ । ” (ਚੱਖਣ ਤੋਂ) 
- ਸਿਰੀ ੩, ੫੦, ੨੧ (33) 


- ਗਉਂ ੩, ੨੩, ੨:੨ (158) 


- ਆਸਾ ੩, ੪੩, ੨੧ (362) 


€ ੩੩੦ 


“ਮਨਮੁਖੁ ਰੰਗੁ ਕਸੁੰਭੁ ਹੈ ਕਚੂਆ ਜਿਉ ਕੁਸਮ ਚਾਰਿ ਦਿਨ ਚਾਗਾ। ” 
- ਮਾਲੀ ੪, ੪, ੨:੧ (985) 





1603 


<< ਦੁਹਾਈ ਦਿੰਦਿਆਂ 
“ਫਰੀਦਾ ਕੁਕੇਦਿਆ ਚਾਂਗੇਦਿਆ ਮਤੀ ਦੇਦਿਆ ਨਿਤ । ”” 
ਹੁ - ਸਲੋ ਫਰ, ੧੫:੧ (1378) 
ਚਟਣ ਦੀ ਇਛਾ/ਅਭਿਲਾਸ਼ਾ (ਮਹਾਨਕੋਸ਼) ਚੱਟਣ ਯੋਗ (ਕੋਸ਼) 
“ਸਤਿਗੁਰ ਚਾਟਉ ਪਗ ਚਾਟ। ” 
- ਕਾਨ ੪, ੧੦, ੧":੧ (1297) 


“ਸਤਿਗੁਰ ਚਾਟਉ ਪਗ ਚਾਟ। ” 
- ਕਾਨ ੪, ੧੦, ੧":੧ (1297) 
--- ਸਕੂਲ, ਪਾਠਸ਼ਾਲਾ 
“ਆਆਧੇ ਚਾਟਸਾਲ ਆਪਿ ਹੈ ਪਾਧਾ ਆਪੇ ਚਾਟੜੇ ਪੜਣ ਕਉ ਆਣੇ। ” 
- ਬਿਹਾ ੪, ਵਾਰ ੧੧:੧ (552) 


- ਬਸੰ ਕਬ, ੧, ੨:੧ (1196) 


“ਪਹਿਲਾ ਫਾਹਾ ਪਾਇਆ ਪਾਧੇ ਪਿਛੋ ਦੇ ਗਲਿ ਚਾਟੜਿਆ। ?” 
- ਆਸਾ ੩, ਪਟੀ ੫:੨ (435) 
“ਪਾਧਾ ਗੁਰਮੁਖਿ ਆਖੀਐ ਚਾਟੜਿਆ ਮਤਿ ਦੇਇ। ” (ਭਾਵ ਜਗਿਆਸੂਆਂ ਜਿਨ੍ਹਾਂ ਨੂੰ 


- ਰਾਮ ੧, ਓਅੰ ੫੪:੧ (938) 


“ਆਪੇ ਚਾਟ ਸਾਲ ਆਪਿ ਹੈ ਪਾਧਾ ਆਪੇ ਚਾਟੜੇ ਪੜਣ ਕਉ ਆਣੇ। ” 
- ਬਿਹਾ ੪, ਵਾਰ ੧੧:੧ (552) 


“ਜਨ ਨਾਨਕ ਪ੍ਰੀਤਿ ਸਾਧ ਪਗ ਚਾਟੇ। ” 
- ਗਉ ੪, ੪੧, ੪:੩ (164) 
ਹੋਰ ਰੂਪ: 


ਚਾਟੈ - 
“ਸੇਵਾ ਪੂਜ ਕਰਉ ਤਿਸੁ ਮੂਰਤਿ ਕੀ ਨਾਨਕੁ ਤਿਸੁ ਪਗ ਚਾਟੈ । ” 

- ਗਉਂ ੫, ੧੩੨", ੫:੨ (208) 
ਚਾਣੂਰਿ, ਕੰਸ ਦਾ ਇਕ ਪਹਿਲਵਾਨ ਜਿਸ ਨੂੰ ਸੀ ਕ੍ਰਿਸ਼ਨ ਜੀ ਨੇ ਮਾਰਿਆ ਸੀ 
“ਕੰਸੁ ਕੇਸੁ ਚਾਂਡੂਰਿ ਨ ਹੋਈ। ” 


- ਗਉ ੧, ਅਸ ੯, ੧੧:੧ (225) 





1604 


ਪ੍ਰਕਾਸ਼, ਰੋਸ਼ਨੀ 


4 ਰੋਸ਼ 
“ਗੁਰ ਪਰਸਾਦਿ ਮਿਟਿਆ ਅੰਧਿਆਰਾ ਘਟਿ ਚਾਣਨੁ ਆਪੁ ਪਛਾਨਣਿਆ। ”? 
- ਮਾਝ ੩, ਅਸ ੩੨, ੭:੩ (129) 


ਚਤੁਰ, ਸਿਆਣਾ, ਬੁੱਧੀਵਾਨ 
“ਅੰਮ੍ਰਿਤ ਖੰਡੁ ਦੂਧਿ ਮਧੁ ਸੰਚਸਿ ਤੂ ਬਨ ਚਾਤੁਰ ਰੇ । ” 


- ਮਾਰੂ ੧, ੪, ੩੧ (990) 
ਹੋਰ ਰੂਪ: 
ਚਾਤੁਰਹ - 
“ਨਚ ਰਾਗ ਰਤਨ ਕੰਠੰ ਨਹ ਚੰਚਲ ਚਤੁਰ ਚਾਤੁਰਹ । 
- ਸਸ ੫, ੩੧੨ (1356) 
ਚਾਤੁਰੀ - 
“ਤਿਆਗਿ ਸਿਆਣਪ ਚਾਤੁਰੀ ਤੂੰ ਜਾਣੂ ਗੁਪਾਲਹਿ ਸੰਗਿ ਰੀ। (ਸਿਆਣਪ, 
ਚਤੁਰਤਾ) 
- ਆਸਾ ੫, ੧੧੮, ੧੨ (400) 
“ਕਾਮੀ ਕੋਧੀ ਚਾਤੁਰੀ ਬਾਜੀਗਰ ਬੇਕਾਮ। ? (ਸਿਆਣਾ, ਚਤੁਰ) 
- ਮਾਰੂ ਕਬ, ੧, ੩:੧ (1105) 
ਚਾੜਿਕ ---- ਪਪੀਹਾ, ਸਾਰੰਗ 
“ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਾੜ਼ਿਕ ਮੇਹ। ? 
- ਸਿਰੀ ੧, ਅਸ ੧੧, ੩:੧ (60) 
ਹੋਰ ਰੂਪ: 
ਦੁ ੨੩. (੭ 
ਰਤ ਕੁ ਜਾਂਚੈ ਬੂੰਦ ਜਿਉ ਹਰਿ ਪ੍ਰਾਨ ਅਧਾਰਾ ਰਾਮ ਰਾਜੇ। ” 
- ਆਸਾ ੫, ਛੰਤ ੩, ੩:੧ (454) 


੫ 


ਚਾੜਿਕੋ - 
“ਬੂੰਦ ਵਿਹੂਣਾ ਚਾੜਿਕੋ ਕਿਉ ਕਰਿ ੜ੍ਰਿਪਤਾਵੈ । ” 


- ਜੈਤ ੫, ਵਾਰ ੧੨੦੨ (708) 


“ਕਬੀਰ ਸੂਰਜ ਚਾਂਦ ਕੈ ਉਦੈ ਭਈ ਸਭ ਦੇਹ। ” 
- ਸਲੋ ਕਬ, ੧੭੯੧ (1374) 


“ਚਾਦਨਾ ਚਾਦਨੁ ਆਂਗਨਿ ਪ੍ਰਭ ਜੀਉ ਅੰਤਰਿ ਚਾਦਨਾ। ” 
- ਮਾਰੂ ੫. ਅਸ ੪, ੧:੧ (1018) 
ਹੋਰ ਰੂਪ: 
ਚਾਂਦਨਾ - 
“ਸੰਤ ਚਰਨ ਧਰਉ ਮਾਂਥੈ ਚਾਂਦਨਾ ਗ੍ਰਿਹਿ ਹੋਇ ਅੰਧੇਰੈ। ” 
- ਕਾਨ ੫. ੧੬, ੨੧ (1301) 





1605 


ਚਾਦਨੁ - 
“ਚਾਦਨਾ ਚਾਦਨੁ ਆਂਗਨਿ ਪ੍ਰਭ ਜੀਉ ਅੰਤਰਿ ਚਾਦਨਾ। 
- ਮਾਰੂ ੫. ਅਸ ੪, ੧:੧ (1018) 


“ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ। ”” 
- ਆਸਾ ੧, ਵਾਰ ੨੧ਸ, ੨, ੨੯੧ (463) 
ਹੋਰ ਰੂਪ: 
ਚਾਨਣਾ - 
“ਗੁਰਮਤੀ ਘਟਿ ਚਾਨਣਾ ਸਬਦਿ ਮਿਲੈ ਹਰਿ ਨਾਉ। (ਗਿਆਨ ਦਾ ਪ੍ਰਕਾਸ਼) 
- ਸਿਰੀ ੩, ੪੩, ੨੩ (30) 
“ਬਾਹਰਿ ਦਿਸੈ ਚਾਨਣਾ ਦਿਲਿ ਅੰਧਿਆਰੀ ਰਾਤਿ। ” (ਉਜਲਾ ਸਰੂਪ (ਭਾਵ) 
- ਸਲੋ ਫਰ, ੫੦੨ (1380) 
ਚਾਨਣਿ - 
“ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ। ” (ਪ੍ਰਕਾਸ਼ ਨਾਲ) 
- ਧਨਾ ੧, ਸੋਹ ੩, ੩੨ (13) 
“ਅੰਧਾ ਚਾਨਣਿ ਰਖੀਐ ਦੀਵੇ ਬਲਹਿ ਪਚਾਸ। ”” (ਰੋਸ਼ਨੀ) 
- ਮਾਝ ੧, ਵਾਰ ੧੨ਸ, ੧, ੧:੫ (143) 


ਚਾਨਣੁ - 
“ਗੁਰਮੁਖਿ ਚਾਨਣੁ ਜਾਣੀਐ ਮਨਮੁਖਿ ਮੁਗਧੁ ਗੁਬਾਰੁ। ” (ਗਿਆਨ ਦਾ ਪ੍ਰਕਾਸ਼) 
- ਸਿਰੀ ੧, ੧੬, ੪:੨ (20) 
“ਕਰਿ ਚਾਨਣੁ ਸਾਹਿਬ ਤਉ ਮਿਲੈ। ” (ਨਾਮ ਦਾ ਚਾਨਣ) 
- ਸਿਰੀ ੧, ੩੩, ੨":੨ (25) 
“ਚਾਨਣੁ ਹੋਵੈ ਛੋਡੈ ਹਉਮੈ ਮੇਰਾ। ” (ਆਤਮ ਗਿਆਨ ਦਾ ਪੁਕਾਸ਼) 
- ਮਾਝ ੩, ਅਸ ੨੫, ੩੨ (126) 
“ਗੁਰ ਵਾਕੁ ਨਿਰਮਲੁ ਸਦਾ ਚਾਨਣੁ ਨਿਤ ਸਾਚੁ ਤੀਰਥੁ ਮਜਨਾ। ” (ਰੌਸ਼ਨੀ, ਚਾਨਣ) 
- ਧਨਾ ੧, ਛੰਤ ੧, ੧:੬ (687) 
“ਗੁਰਮਤੀ ਘਟਿ ਚਾਨਣੁ ਹੋਆ ਪ੍ਰਭੁ ਰਵਿ ਰਹਿਆ ਸਭ ਥਾਈ ਰਾਮ। (ਗਿਆਨ) 
- ਸੂਹੀ ੩, ਛੰਤ ੪, ੪:੨ (770) 
“ਅੰਧੇਰਾ ਚਾਨਣੁ ਆਪੇ ਕੀਆ। ? (ਰੌਸ਼ਨੀ ਭਾਵ ਦਿਨ) 
- ਮਾਰੂ ੩, ਸੋਲਾ ੧੩, ੩:੧ (1056) 
ਚਾਨਣੇ - 
“ਚੰਦੁ ਸੂਰਜੁ ਦੁਇ ਚਾਨਣੇ ਪੂਰੀ ਬਣਤ ਬਣਾਈ। ”” (ਰੌਸ਼ਨ, ਪ੍ਰਕਾਸ਼ਮਈ) 
- ਰਾਮ ੩, ਵਾਰ ੧:੪ (947) 


ਚਾਨਾਣੁ - 
“ਆਪੇ ਸ਼ਿਸਟਿ ਉਪਾਇਦਾ ਪਿਆਰਾ ਕਰਿ ਸੂਰਜੁ ਚੰਦੁ ਚਾਨਾਣੁ । ” 
- ਸੋਰ ੪, ੫, ੧:੧ (606) 


“ਇਤ ਉਤ ਜਾਹਿ ਕਾਲ ਕੇ ਚਾਪੇ। ” 





1606 


- ਆਸਾ ੧, ਅਸ ੮, ੧:੩ (415) 


“ਕਾਲੁ ਨ ਚਾਂਧੈ ਦੁਖੁ ਨ ਸੰਤਾਧੈ। ” (ਦਬਾਉੱਦਾ) 
- ਮਾਝ ੩, ਅਸ ੫, ੧੧੨ (111) 


“ਕਾਲੁ ਨ ਚਾਂਪੈ ਹਰਿ ਗੁਣ ਗਾਇ। ”” 
- ਰਾਮ ੧, ਓਅੰ ੨੬੬ (933) 


“ਤਨਿ ਪ੍ਰੇਮੁ ਹਰਿ ਹਰਿ ਲਾਇ ਚਾਬਕੁ ਮਨੁ ਜਿਣੈ ਗੁਰਮੁਖਿ ਜੀਤਿਆ। ”? 
- ਵਡ ੪, ਘੋੜੀ ੧, ੩:੩ (575) 


“ਹਮ ਕਉ ਚਾਬਨੁ ਉਨ ਕਉ ਰੋਟੀ। ? 

- ਗੋਂਡ ਕਬ, ੬, ੩:੪ (871) 

ਚਾਬਿਆ ---- ਚਿਥਿਆ, ਭਾਵ ਪੀਸਿਆ ਗਿਆ 

“ਪੀਸਤ ਪੀਸਤ ਚਾਬਿਆ ਸੋਈ ਨਿਬਹਿਆ ਸਾਥ। ”” 

- ਸਲੋ ਕਬ, ੨੧੫੨ (1376) 
ਕੋਰੜਾ, ਵੇਖੋ “ਚਾਬਕੁ ? 
“ਹਿਚਹਿ ਤ ਪ੍ਰੇਮ ਕੈ ਚਾਬੁਕ ਮਾਰਉ। ”? 

- ਗਉਂ ਕਬ, ੩੧, ੨੨ (329) 


“ਕਿਆ ਨਾਗੇ ਕਿਆ ਬਾਧੇ ਚਾਮ। ” (ਖਲ, ਖਲੜੀ) 
- ਗਉਂ ਕਬ, ੪, ੧":੧ (324) 
“ਬਿਸਤਾ ਅਸਤ ਰਕਤੁ ਪਰੇਟੇ ਚਾਮ। ” (ਚਮੜੀ) 
- ਆਸਾ ੫. ੧੪, ੩੧ (374) 
--- ਚਮਕਨ, ਲਿਸ਼ਕਨ 
“ਭਿੰਨੀ ਰੈਨੜੀਐ ਚਾਮਕਨਿ ਤਾਰੇ । ? 
- ਆਸਾ ੫, ਛੰਤ ੧੦, ੧੧ (459) 


“ਪਵਨਿ ਅਫਾਰ ਤੋਰ ਚਾਮਰੋ ਅਤਿ ਜਜਰੀ ਤੇਰੀ ਰੇ ਮਾਟੁਲੀ। ”” 
- ਸਾਰ ੫, ੬੧, ੧":੨ (1216) 


“ਤਾ ਕੇ ਪਗ ਕੀ ਪਾਨਹੀ ਮੇਰੇ ਤਨ ਕੋ ਚਾਮੁ। ”” 


- ਸਲੋ ਕਬ, ੬੩੨ (1367) 





1607 


“ਨਾਮੁ ਨਾਵਣੁ ਨਾਮੁ ਰਸ ਖਾਣੁ ਅਰੁ ਭੋਜਨੁ ਨਾਮ ਰਸੁ ਸਦਾ ਚਾਯ ਮੁਖਿ ਮਿਸੂ 


- ਸਵ ੩, ੮:੧ (1393) 


- ਜਪੁ ੧, ੩:੪ (2) 
“ਅਤਿ ਸੁੰਦਰ ਬਹੁ ਚਤੁਰ ਸਿਆਨੇ ਬਿਦਿਆ ਰਸਨਾ ਚਾਰ। ? (ਵਿਦਿਆ ਕਰਕੇ 
ਸੋਹਣੀ ਹੈ) 
- ਦੇਵ ੫, ੩੧, ੨੧ (534) 
(2) ਆਚਾਰ ਦਾ ਸੰਖੇਪ 
“ਚਾਰ ਬਿਚਾਰ ਬਿਨਸਿਓ ਸਭ ਦੁਆ। ”? 
੍‌੍ - ਗਉ ੫, ਬਾਅ ੨੨੫ (254) 
“ਸਤਜੁਗਿ ਸਤੁ ਤੇਤਾ ਜੁਗੀ ਦੁਆਪਰਿ ਪੂਜਾ ਚਾਰ। ” 
- ਗਉ ਰਵਿ, ਅਸ ੧, ੧:੧ (346) 
“ਮਜਨੁ ਝੂਠਾ ਚੰਡਾਲ ਕਾ ਫੋਕਟ ਚਾਰ ਸੀਂਗਾਰ। ” (ਭਾਵ ਕਰਮ ਕਾਂਡ) 
- ਪ੍ਰਭਾ ੧, ਅਸ ੩, ੨:੪ (1343) 
(3) ਚੰਗੇ, ਸ਼ੁਭ 
“ਚਾਰ ਅਚਾਰ ਰਹੇ ਉਰਝਾਇ। ”” 
- ਗਉ ਕਬ, ੯, ੨:੨ (325) 


“ਅਧਿਕ ਗਰਤ ਸੰਸਾਰ ਸਾਗਰ ਕਰਿ ਦਇਆ ਚਾਰਹੁ ਧੋਰ। ”” 
- ਕੇਦਾ ੫, ੧੦, ੧:੧ (1121) 


“ਓਹੁ ਸਭਨਾ ਕੀ ਰੇਣੁ ਬਿਰਹੀ ਚਾਰਣੋ । ”” 
- ਰਾਮ ੫, ਵਾਰ ੧੩੨੭ (963) 


(ਫਾ. ਚਾਰਾ) ਤਦਬੀਰ, ਉਪਾਉ 
“ਜਿਸੁ ਤੂ ਦੇਹਿ ਤਿਸੈ ਕਿਆ ਚਾਰਾ। ” 
- ਆਸਾ ੧, ਸੋਦ ੨, ੪੩ (9) 
(2) ਵਾਹ/ਜੋਰ ਨਹੀ ਜਾਂਦੀ 
- ਗਉ ੫. ਸੁਖ ੫, ੧:੫ (268) 
(3) ਆਚਾਰ 
“ਅਠ ਸਠਿ ਤੀਰਥ ਪੁੰਨ ਕਿਰਿਆ ਮਹਾ ਨਿਰਮਲ ਚਾਰਾ। ? 
- ਸੂਹੀ ੫, ਛੰਤ ੧੦, ੩:੫ (784) 
(4) ਹੀਲਾ, ਇਲਾਜ 
“ਜਿਉ ਤੁਮ ਰਾਖਹੁ ਤਿਉ ਰਹਾ ਅਵਰੁ ਨਹੀ ਚਾਰਾ। ” 
- ਬਿਲਾ ੫. ੩੫, ੨:੧ (809) 
“ਕੀਤੇ ਕਾ ਨਾਹੀ ਕਿਹੁ ਚਾਰਾ। ” (ਉਜਰ) 





1608 


- ਮਾਰੂ ੧, ਸੋਲਾ ੨੨, ੧੨ (1042) 


(1) ਚਾਰ, ਗਿਣਤੀ ਦੀ ਇਕ ਇਕਾਈ 
“ਮਤੀ ਮਰਣੁ ਵਿਸਾਰਿਆ ਖੁਸੀ ਕੀਤੀ ਦਿਨ ਚਾਰਿ। ? 
- ਸਿਰੀ ੧, ੫, ੧੨ (15) 
“ਵਿਣੁ ਰਾਸੀ ਵਾਪਾਰੀਆ ਤਕੇ ਕੁੰਡਾ ਚਾਰਿ। ” (ਚਾਰੇ) 
- ਸਿਰੀ ੧, ਅਸ ੬, ੨:੧ (56) 
“ਚਾਰਿ ਮੁਕਤਿ ਚਾਰੈ ਸਿਧਿ ਮਿਲਿ ਕੈ ਦੁਲਹ ਪੂਭ ਕੀ ਸਰਨਿ ਪਰਿਓ। ” 
੍‌੍ - ਮਾਰੂ ਨਾਮ, ੧, ੧੧ (1105) 
(ਚਾਰ ਮੁਕਤੀਆਂ ਹਨ: 
ਸਾ ਲੋਕਯੁ - ਇਸ਼ਟ ਲੋਕ ਵਿਚ ਰਹਿਣਾ 
ਸਾਮੀਪਯੁ - ਇਸ਼ਟ ਦੇ ਕੋਲ ਰਹਿਣਾ 
ਸਾਰੂਪਯੁ - ਇਸ਼ਟ ਦੀ ਸ਼ਕਲ ਵਰਗਾ ਹੋਣਾ 
ਸਾਯੂਜਲੁ - ਇਸ਼ਟ ਨਾਲ ਇਕ ਮਿੱਕ ਹੋ ਜਾਣਾ 
(2) ਸੁੰਦਰ 
“ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ। ”” 
- ਆਸਾ ੧, ਵਾਰ ੧੯ਸ, ੧, ੨੭ (473) 
(3) ਚਾਰ ਵੇਦ (ਭਾਵ) 
“ਚਾਰਿ ਪੁਕਾਰਹਿ ਨਾ ਤੁ ਮਾਨਹਿ। ? 
੍‌ - ਰਾਮ ੫, ੧੨, ੧:੧ (886) 
(4) ਚਾਰ ਪਹਿਰ (ਭਾਵ) 
“ਫਰੀਦਾ ਚਾਰਿ ਗਵਾਇਆ ਹੰਢਿ ਕੈ ਚਾਰਿ ਗਵਾਇਆ ਸੰਮਿ। ”? 
- ਸਲੋ ਫਰ, ੩੮:੧ (1379) 


(1) ਚਹੁੰਆਂ 
“ਜੀਅ ਜੰਤ ਸਭੇ ਹੀ ਨਾਚੇ ਨਾਚਹਿ ਖਾਣੀ ਚਾਰੀ। ” 
- ਗੂਜ ੩, ਅਸ ੧, ੫੨ (506) 
(2) ਚਾਰਾ, ਉਪਾਉ 
“ਹਉ ਨਾਹੀ ਨਾਹੀ ਕਿਛੁ ਮੇਰਾ ਨਾ ਹਮਰੋ ਬਸੁ ਚਾਰੀ। ? 
- ਸਾਰ ੫, ੫੯, ੨੧ (1216) 
(1) ਆਚਾਰ 
“ਨਾਮ ਬਿਨਾ ਕੈਸੇ ਗੁਨ ਚਾਰੁ । ? 
- ਬਸੰ ੧, ਅਸ ੧, ੧":੨ (1187) 
(1) ਚਹੁੰ ਹੀ 
“ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ।” 
- ਜਪੁ ੧, ੬੧ (2) 


“ਚਾਰਿ ਮੁਕਤਿ ਚਾਰੈ ਸਿਧਿ ਮਿਲਿ ਕੈ ਦੂਲਹ ਪ੍ਰਭ ਕੀ ਸਰਨਿ ਪਰਿਓ। ” (ਚਾਰੇ ਹੀ) 





1609 


- ਮਾਰੂ ਨਾਮ, ੧, ੧:੧ (1105) 
(2) ਸੁੰਦਰ 
“ਹਰਿ ਮੀਠਾ ਲਾਇਆ ਪਰਮ ਸੁਖ ਪਾਇਆ ਮੁਖਿ ਭਾਗਾ ਰਤੀ ਚਾਰੇ । ” 


- ਆਸਾ ੪, ਛੰਤ ੧੨, ੨੩ (446) 
(3) ਚੜ੍ਹਾਉੱਦਾ ਹਾਂ 
“ਨਾਮੁ ਤੇਰਾ ਅੰਭੁਲਾ ਨਾਮੁ ਤੇਰੋ ਚੰਦਨੋ ਅਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ । ” 
- ਧਨਾ ਰਵਿ, ੩, ੧੨ (694) 
(4) ਚਰਾਉਦਾ, ਘਾਹ ਖੁਆਂਦਾ 
“ਗਊ ਕਉ ਚਾਰੇ ਸਾਰਦੂਲੁ । ” 
- ਰਾਮ ੫. ੫੦, ੧੧ (898) 
(5) ਚਾਰੇ ਵੇਦ (ਭਾਵ) 
“ਚਾਰੇ ਦੀਵੇ ਚਹੁ ਹਥਿ ਦੀਏ ਏਕਾ ਏਕਾ ਵਾਰੀ। ” 
- ਬਸੰ ੧, ਅਸ ੮, ੧:੨ (1190) 


““ਭੂਡੜੈ ਨਾਮੁ ਵਿਸਾਰਿਆ ਬੂਡੜੈ ਕਿਆ ਤਿਸੁ ਚਾਰੋ। ” 
- ਵਡ ੧, ਅਲਾ ੩, ੩:੩ (580) 
ਚੜ੍ਹਾਇਆ 
“ਹਰਿ ਚਾਰ੍ਹਿਓ ਰੰਗੁ ਮਿਲੈ ਗੁਰੁ ਸੋਭਾ ਹਰਿ ਰੰਗਿ ਚਲੂਲੈ ਰਾਂਗਾ। ” 
- ਮਾਲੀ ੪, ੪, ੪੧ (985) 


“ਕਉਣੁ ਸੁ ਚਾਲ ਜਿਤੁ ਪਾਰਬ੍ਰਹਮੁ ਧਿਆਏ ਕਿਨਿ ਬਿਧਿ ਕੀਰਤਨੁ ਗਾਏ ਜੀਉ ।” 

- ਮਾਝ ੫, ਅਸ ੩੬, ੪:੩ (131) 
(2) ਜੀਵਨ-ਢੰਗ, ਜੀਵਨ ਜਾਂਚ 
“ਗੁਰਮਤਿ ਚਾਲ ਨਿਹਚਲ ਨਹੀ ਡੋਲੈ। ” 

- ਗਉ ੧, ਅਸ ੧੫, ੩:੧ (227) 


“ਗੁਰ ਕੀ ਚਾਲ ਗੁਰੂ ਤੇ ਜਾਪੈ। ” 


- ਮਾਰੂ ੩, ਸੋਲਾ ੨, ੧੩:੧ (1045) 
“ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ। ” (ਰਹਿਤਲ, ਰਹਿਣ ਸਹਿਣ) 
- ਗਉ ੫. ਛੰਤ ੨, ੨:੧ (248) 
(3) ਤੋਰ 
“ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ। ” 
- ਵਡ ੧, ਛੰਤ ੨, ੮:੧ (567) 
“ਸੁਰਹ ਕੀ ਜੈਸੀ ਤੇਰੀ ਚਾਲ। ”” 
- ਬਸੰ ਕਬ, ੧, ੧:੧ (1196) 
(4) ਮਰਯਾਦਾ, ਰੀਤ 
“ਭਗਤਾ ਕੀ ਚਾਲ ਸਚੀ ਅਤਿ ਨਿਰਮਲ ਨਾਮੁ ਸਚਾ ਮਨਿ ਭਾਇਆ। ” 
- ਸੂਹੀ ੩, ਛੰਤ ੨, ੧:੫ (768) 
“ਭਗਤਾ ਕੀ ਚਾਲ ਨਿਰਾਲੀ । ”” 





1610 


- ਰਾਮ ੩, ਅਨੰ ੧੪:੧ (918) 
ਚਲੋ, ਤੁਰੋ 
“ਅਕਥੈ ਕਾ ਕਿਆ ਕਥੀਐ ਭਾਈ ਚਾਲਉ ਸਦਾ ਰਜਾਈ। ”? 
- ਸੋਰ ੧, ਅਸ ੧, ੬:੨ (635) 


ਚਾਲਸਉ ---- ਤੁਰੀਏ, ਚਲੀਏ 
“ਚੜਿ ਬੋਹਿਥੈ ਚਾਲਸਉ ਸਾਗਰ ਲਹਰੀ ਦੇਇ। ”” 
- ਮਾਰੂ ੩, ਵਾਰ ੨ਸ ੪, ੩:੧ (1087) 


-<- ਚਲੇ ਜਾਣਗੇ 
“ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ। ” 
- ਬਿਲਾ ੫, ੩੧, ੩੨ (808) 


“ਸੰਗਿ ਨ ਚਾਲਸਿ ਤੇਰੈ ਧਨਾ। ? 
- ਗਉਂ ੫. ਸੁਖ ੧੯, ੫:੧ (288) 
ਹੋਰ ਰੂਪ: 
ਚਾਲਸੀ - 
“ਜੋ ਦੀਸੈ ਸੋ ਚਾਲਸੀ ਕਿਸ ਕਉ ਮੀਤੁ ਕਰੇਉ। ? (ਚਲੇਗਾ) 
- ਰਾਮ ੧, ਓਅੰ ੪੩੫ (936) 
ਚਾਲਹ - 
“ਜਿਉ ਚਲਾਏ ਤਿਉ ਚਾਲਹ ਭਾਈ ਹੋਰ ਕਿਆ ਕੋ ਕਰੇ ਚਤੁਰਾਈ । ”! (ਚਲਦਾ ਹੈ) 
- ਸੋਰ ੧, ਅਸ ੧, ੬:੪ (635) 
“ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ। ” (ਚਲੀਏ) 
- ਜੈਤ ੪, ੧ ੪:੧ (696) 
ਚਾਲਹਿ - 
“ਚਾਲਹਿ ਗੁਰਮੁਖਿ ਹੁਕਮਿ ਰਜਾਈ। ” (ਚਲਦੇ ਹਨ) 
- ਗਉ ੧, ਅਸ ੧੫, ੧:੨ (227) 
“ਘਟਿ ਘਟਿ ਬੈਸਿ ਨਿਰੰਤਰਿ ਰਹੀਐ ਚਾਲਹਿ ਸਤਿਗੁਰ ਭਾਏ । ” (ਚਲੇ) 
- ਰਾਮ ੧, ਸਿਗੋ ੩:੧ (938) 
“ਪੰਚ ਚੋਰ ਚੰਚਲ ਚਿਤੁ ਚਾਲਹਿ। ” (ਚਲਦਾ ਭਾਵ ਡੋਲਦਾ ਹੈ) 
- ਮਾਰੂ ੧, ਸੋਲਾ ੨, ੩:੧ (1021) 
ਚਾਲਹੀ - 
“ਕਾਹੂ ਸੰਗਿ ਨ ਚਾਲਹੀ ਮਾਇਆ ਜੰਜਾਲ। ” (ਚਲਦਾ) 
- ਬਿਲਾ ੫, ੨੯, ੧:੧ (807) 


ਚਾਲਹੁ - 
“ਸਾਚਿ ਸੀਲਿ ਚਾਲਹੁ ਸੁਲਿਤਾਨ। ” (ਚਲੋ) 


- ਭੈਰ ਨਾਮ, ੧੦, ੨੪੧੨ (1166) 


ਚਾਲਣਹਾਰ -- ਚਲਾਏਮਾਨ 
“ਨਿਜ ਘਰਿ ਵਾਸਾ ਤਹ ਮਗੁ ਨ ਚਾਲਣਹਾਰ। ” 





1611 


- ਮਲਾ ੧, ਅਸ ੪, ੩੪ (1275) 


- ਆਸਾ ੫, ੩੪, ੩੨ (359) 


“ਬਿਖਮ ਘੋਰ ਪੰਥਿ ਚਾਲਣਾ ਪ੍ਰਾਣੀ ਰਵਿ ਸਸਿ ਤਹ ਨ ਪ੍ਰਵੇਸੰ। ? 
- ਸਿਰੀ ਝਡਿਲੋ, ੧, ੩:੧ (92) 


(1) ਚਲਦਿਆਂ 
“ਚਾਲਤ ਬੈਸਤ ਸੋਵਤ ਹਰਿ ਜਸੁ ਮਨਿ ਤਨਿ ਚਰਨ ਖਟਾਨੀ। ” 

- ਆਸਾ ੫. ੧੩੫, ੨੯੧ (404) 
“ਕਬੀਰ ਦੁਨੀਆ ਕੇ ਦੋਖੇ ਮੂਆ ਚਾਲਤ ਕੁਲ ਕੀ ਕਾਨਿ। ” (ਚਲਦਾ/ਰਹਿੰਦਾ) 

- ਸਲੋ ਕਬ, ੧੬੬੧ (1373) 

(2) ਫਿਰਦਿਆਂ, ਤੁਰਦਿਆਂ 
“ਕਾਹੂ ਬਿਹਾਵੈ ਦਿਨੁ ਰੈਨਿ ਚਾਲਤ। ” 

- ਰਾਮ ੫. ਅਸ ੩. ੫:੧ (914) 
(1) ਚਲਦੀ, ਨਿਭਦੀ 


“ਚੰਚਲਿ ਸੰਗਿ ਨ ਚਾਲਤੀ ਸਖੀਏ ਅੰਤਿ ਤਜਿ ਜਾਵਤ ਮਾਇਆ। ? 
- ਬਿਲਾ ੫, ੫, ੨੨ (803) 


ਹੋਰ ਰੂਪ: 


ਚਾਲਹੇ - 
“ਸੰਚੰਤਿ ਬਿਖਿਆ ਛਲੂੰ ਛਿੰਦੁ ਨਾਨਕ ਬਿਨੁ ਹਰਿ ਸੰਗਿ ਨ ਚਾਲਹੇ । ” 
- ਜੈਤ ੫, ਵਾਰ ੧੦ਸ, ੫, ੧:੨ (708) 


(2) ਤੁਰਦੀ/ਚਲਦੀ ਹੈ 
“ਸਹਜ ਅਵਲਿ ਧੂੜਿ ਮਣੀ ਗਾਡੀ ਚਾਲਤੀ । ”” 
- ਬਸੰ ਨਾਮ, ੩, ੧:੧ (1196) 


- ਰਾਮ ੫, ੧੯, ੨੯੨ (888) 


ਚਾਲਨਹਾਰੀ - 
“ਤੂ ਅਜਰਾਵਰੁ ਅਮਰੁ ਤੂ ਸਭ ਚਾਲਨਹਾਰੀ। ” (ਕਈ ਬੀੜਾਂ ਵਿਚ ਇਹ ਸ਼ਬਦ 


9 ੩੩ 


- ਮਾਰੂ ੧, ਅਸ ੧, ੧":੧ (1009) 





1612 


- ਗਉ ੫. ਸੁਖ ੫, ੩:੫ (268) 


“ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ। ” 
- ਰਾਮ ੩, ਅਨੰ ੧੪:੨ (918) 


ਚਾਲਿਓ ---- (1) ਚਲਿਆ, ਨਿਭਿਆ 
“ਸੰਗਿ ਨ ਚਾਲਿਓ ਇਨ ਮਹਿ ਕਛੂਐ ਉਠਿ ਸਿਧਾਇਓ ਨਾਂਗਾ। ”” 
- ਜੈਤ ੫, ੧, ੩੨ (700) 
(2) ਤੁਰ ਪਿਆ, ਚਾਲੇ ਪਿਆ 
“ਨਾਮ ਰਤਨੁ ਗੁਣਾ ਹਰਿ ਬਣਜੇ ਲਾਦਿ ਵਖਰੁ ਲੈ ਚਾਲਿਓ। ”” 
- ਮਾਰੂ ੫, ੫, ੧੨੨ (1000) 


ਚਾਲਿਅਨੁ --- ਚਲਾ ਗਿਆ, ਭਾਵ ਭੇਜ/ਧੱਕ ਦਿਤਾ ਗਿਆ 
“ਪਾਪੀਆ ਨੋ ਨ ਦੇਈ ਥਿਰੁ ਰਹਣਿ ਚੁਣਿ ਨਰਕ ਘੋਰਿ ਚਾਲਿਅਨੁ। ”? 
- ਸਿਰੀ ੪, ਵਾਰ ੧੯:੪ (91) 


ਚਾਲਿਆ ---- (1) ਤੋਰ ਲਿਆ, ਅਗੇ ਲਾ ਲਿਆ 
“ਘਤਿ ਗਲਾਵਾਂ ਚਾਲਿਆ ਤਿਨਿ ਦੂਤਿ ਅਮਲ ਤੇ । ”” 
- ਗਉ ੪, ਵਾਰ ੩੨:੩ (317) 
(2) ਤੁਰ ਪਿਆ 
“ਥਾਉ ਨ ਪਾਇਨਿ ਕੂੜਿਆਰ ਮੁਹ ਕਾਲੈ ਦੋਜਕਿ ਚਾਲਿਆ। ” 
- ਆਸਾ ੧, ਵਾਰ ੨:੩ (463) 


“ਵਧੀ ਵੇਲਿ ਬਹੁ ਪੀੜੀ ਚਾਲੀ। ” 
-ਆਸਾ ੫. ੧੦੧, ੩੧ (396) 
(2) ਚਲੀ 
“ਹਰਿ ਹਰਿ ਨਾਮੁ ਚੇਤਾਇ ਗੁਰ ਹਰਿ ਮਾਰਗਿ ਚਾਲੀ। ”” 
- ਆਸਾਂ ੪, ਛੰਤ ੧੬, ੨੨ (449) 


ਹੋਰ ਰੂਪ: 
ਚਾਲੀਐ - 
ਮੀ ਕਿਨੈ ਚਾਲੀਐ ਦਰਵੇਸਾਵੀ ਰੀਤਿ। ? (ਚਲਦੇ ਹਨ) 
- ਸਲੋ ਫਰ, ੧੧੮੨ (1384) 


(3) ਰੀਤ, ਚਾਲ, ਮਰਿਯਾਦਾ 
“ਹਮ ਅੰਧੁਲੇ ਅੰਧ ਬਿਖੈ ਬਿਖੁ ਰਾਤੇ ਕਿਉ ਚਾਲਹ ਗੁਰ ਚਾਲੀ । ” 

- ਧਨਾ ੪, ੪, ੧:੧ (667) 
(4) ਨਿਭੀ, ਚਲੀ 
“ਪ੍ਰੀਤਿ ਕਰੀ ਚਾਲੀ ਨਹੀ ਸਾਥਿ। ”” 

- ਰਾਮ ੫, ੨੯, ੧੨ (891) 
“ਕਬੀਰ ਦੀਨੁ ਗਵਾਇਆ ਦੁਨੀ ਸਿਉ ਦੁਨੀ ਨ ਚਾਲੀ ਸਾਥਿ। ? 

- ਸਲੋ ਕਬ, ੧੩:੧ (1365) 





1613 


(5) ਆਰੰਭ ਹੋ ਗਿਆ, ਪ੍ਰਚਲਤ ਹੋਣਾ, ਸ਼ੁਰੂ ਹੋ ਗਿਆ 
“ਦੇਵਲ ਦੇਵਤਿਆ ਕਰੁ ਲਾਗਾ ਐਸੀ ਕੀਰਤਿ ਚਾਲੀ। ” 
- ਸਾਸੰ ੧, ਅਸ ੮, ੫:੨ (1191) 
ਚਾਲੀਸੀ ---- ਚਾਲ੍ਹੀਆਂ ਉਪਰ ਪੁੱਜ ਕੇ 
“ਚਾਲੀਸੀ ਪੁਰੁ ਹੋਇ ਪਚਾਸੀ ਪਗੂ ਖਿਸੈ ਸਠੀ ਕੇ ਬੋਢੇਪਾ ਆਵੈ । ” 
- ਮਾਝ ੧, ਵਾਰ ੧ਸ, ੧, ੩੨ (138) 


- ਗਉ ੫. ਸੁਖ ੧੫, ੫:੫ (283) 


“ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ। ” 

- ਬਿਲਾ ੫, ੩੧, ੩:੨ (808) 
“ਗਲਿ ਮਿਲਿ ਚਾਲੇ ਏਕੈ ਭਾਈ । ” (ਚਲਦੇ/ਤੁਰਦੇ ਹਨ) 

- ਰਾਮ ੫. ੧੬, ੩:੪ (887) 


““ਪੰਕਜੁ ਮੋਹ ਪਗੁ ਨਹੀ ਚਾਲੈ ਹਮ ਦੇਖਾ ਤਹ ਡੂਬੀਅਲੇ। ” 
- ਆਸਾ ੧, ਸੋਪੁ ੩, ੧੦੨ (12) 


(2) ਨਿਭਦੇ, ਚਲਦੇ 


“ਇਹੁ ਮੋਹੁ ਮਾਇਆ ਤੇਰੈ ਸੰਗਿ ਨ ਚਾਲੈ ਝੂਠੀ ਪ੍ਰੀਤਿ ਲਗਾਈ। ” 
- ਸਿਰੀ ੫, ਪਹ ੪, ੪:੪ (77) 


“ਸੋ ਧਨੂ ਸੰਚਹੁ ਜੋ ਚਾਲੈ ਨਾਲੇ। ” (ਨਿਭੇ, ਚਲੇ) 
- ਗਉਂ ੫, ੧੨੬, ੩:੨ (191) 
(3) ਚਲਾ ਜਾਂਦਾ/ਤੁਰ ਜਾਂਦਾ ਹੈ 
“ਬਹੁ ਚਿੰਤਾ ਪਿੜ ਚਾਲੈ ਹਾਰੀ। ”” 
- ਗਉਂ, ਅਸ ੩, ੪:੨ (222) 
(4) ਆਰੰਭ ਕਰੇ (ਗਾਇਣ) 
“ਪੰਚ ਬਜਿਤੜ ਕਰੇ ਸੰਤੋਖਾ ਸਾਤ ਸੁਰਾ ਲੈ ਚਾਲੈ। ” 
- ਰਾਮ ੫, ੮, ੨੧ (885) 
(5) ਤੁਰਦੀ ਹੈ (ਗੱਲ) 
“ਘਟਿ ਘਟਿ ਕਥਾ ਰਾਜਨ ਕੀ ਚਾਲੈ ਘਰਿ ਘਰਿ ਤੁਝਹਿ ਉਮਾਹਾ। ” 
- ਸਾਰ ੫, ਅਸ ੧, ੪੧੧ (1235) 
(6) ਚਲੇ ਜਾਣ, ਭੱਜਣ ਵਾਲੇ 
“ਗੁਰੁ ਅਰਜੁਨੁ ਪੁਰਖੁ ਪ੍ਰਮਾਣੂ ਪਾਰਥਉ ਚਾਲੈ ਨਾਹੀ। ” 
- ਸਵ ੫, ਕਲ ੯, ੧:੧ (1408) 


“ਪ੍ਰਭ ਮਿਲੇ ਸੁਆਮੀ ਸੁਖਹ ਗਾਮੀ ਚਾਵ ਮੰਗਲ ਰਸ ਭਰੇ । ” 
- ਆਸਾ ੫, ਛੰਤ ੧੦, ੨੩ (459) 





1614 


“ਛੜ ਨ ਪਤ ਨ ਚਉਰ ਨ ਚਾਵਰ ਬਹਤੀ ਜਾਤ ਰਿਦੈ ਨ ਬਿਚਾਰਹੁ । ”” 
- ਸਮੁ ੫, ੫੯੭੨ (1388) 


“ਕਬੀਰ ਚਾਵਲ ਕਾਰਣੇ ਤੁਖ ਕਉ ਮੁਹਲੀ ਲਾਇ । ” 
- ਰਾਮ ੫, ਵਾਰ ੨੦ਸ, ੫. ੨੧ (965) 


੬੩ 


ਚਾੜ੍ਹਦਾ ਹੈ 
“ਚਾੜਸਿ ਪਵਨੁ ਸਿੰਘਾਸਨੁ ਭੀਜੈ। ” 


- ਰਾਮ ੧, ਅਸ ੫, ੩੧ (905) 


ਪਕਾਉਣ ਲਈ, ਕਿਸੇ ਵਸਤੂ ਦਾ ਚੁਲ੍ਹੇ ਅਥਵਾ ਅੱਗ ਉਪਰ ਰਖਨਾ 
“ਪੜਿ ਭਾਂਡੇ ਜਿਨਿ ਆਵੀ ਸਾਜੀ ਚਾੜਣ ਵਾਹੈ ਤਈ ਕੀਆ। ”? 
- ਆਸਾਂ ੧, ਪਟੀ ੭੨ (432) 


“ਸਭੁ ਮੁਕਤੁ ਹੋਆ ਸੈਸਾਰੜਾ ਨਾਨਕ ਸਚੀ ਬੇੜੀ ਚਾੜਿ ਜੀਉ। ? 
- ਸਿਰੀ ੫, ਅਸ ੨੯, ੧੧:੩ (74) 


ਚਾੜਿਆ ---- ਚੜਾਇਆ (ਰੰਗ) 
“ਗੁਰਿ ਤੂਠੈ ਹਰਿ ਰੰਗੁ ਚਾੜਿਆ ਫਿਰਿ ਬਹੁੜਿ ਨ ਹੋਵੀ ਭੰਡੂ । ” 
- ਸੂਹੀ 8, ੩, ੧੨ (731) 


(ਕਿਸੇ ਨੂੰ) ਚੁਕਣਾ, ਭੜਕਾਉਣਾ, ਚੁਗਲੀ ਕਰਨੀ 
“ਲਾੜੀ ਚਾੜੀ ਲਾਇਤਬਾਰੁ । ” 
- ਰਾਮ ੧, ਓਅੰ ੧੩:੩ (931) 
“ਲੋਕ ਮੁਹਾਵਹਿ ਚਾੜੀ ਖਾਹਿ। ? 
- ਰਾਮ ੩, ਵਾਰ ੧੧ਸ, ੧, ੧:ਜ਼੨ (951) 


(1) ਚਾੜਿਆ ਹੋਇਆ, ਵੱਧ 
“ਹਿਕ ਦੂ ਹਿਕਿ ਚਾੜੇ ਅਨਿਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ। ” 

- ਜੈਤ ੫, ਛੰਤ ੧, ੨:੩ (703) 
ਹੋਰ ਰੂਪ: 
ਚਾਂੜੈ - 
“ਯਾਰ ਵੇ ਹਿਕ ਡੂੰ ਹਿਕਿ ਚਾੜੈ ਹਉ ਕਿਸੁ ਚਿਤੇਹੀਆ। ” 

- ਜੈਤ ੫, ਛੰਤ ੧, ੨:੨ (703) 
(2) ਚਾੜ੍ਹ ਲੈਂਦਾ ਹੈ 
“ਅੰਧ ਕੂਪ ਤੇ ਕੰਢੇ ਚਾੜੇ । ” 

- ਮਾਝ ੫. ਅਸ ੩੭, ੪੧ (131) 

(ਫਾ. ਚੇਹ) ਕੀ 
“ਜਬ ਅਜਰਾਈਲੁ ਬਸਤਨੀ ਤਬ ਚਿ ਕਾਰੇ ਬਿਦਾਇ। ”” 





1615 


- ਤਿਲੰ ੫, ੧, ੩:੨ (723) 


“ਕਬੀਰ ਸਤੀ ਪੁਕਾਰੈ ਚਿਹ ਚੜੀ ਸੁਨੁ ਹੋ ਬੀਰ ਮਸਾਨ। ” 

- ਸਲੋ ਕਬ, ੮੫੧੧ (1368) 
ਨਿਸ਼ਾਨ, ਚਿੰਨ੍ਹ 
“ਵਰਨ ਚਿਹਨ ਸਗਲਹ ਤੇ ਰਹਤਾ। ”” 

- ਗਉਂ ੫, ਬਾਅ ੪੬:੭7 (260) 

ਹੋਰ ਰੂਪ: 
ਚਿਹਨਾ - 
“ਵਰਨਾ ਚਿਹਨਾ ਬਾਹਰਾ ਕੀਮਤਿ ਕਹਿ ਨ ਸਕਾਉ। ” (ਨਿਸ਼ਾਨਾ) 

- ਸਿਰੀ ੫, ੭੭, ੪੧੨ (44) 


“ਜਬ ਇਸ ਕਾ ਬਰਨੁ ਚਿਹਨੁ ਨ ਜਾਪਤ। ”” 


- ਗਉ ੫. ਸੁਖ ੨੧, ੧:੫ (290) 


(1) ਨਿਸ਼ਾਨ, ਵੇਖੋ “ਚਿਹਨ? 
(2) ਲਛਣ, ਨਿਸ਼ਾਨੀ 
“ਬਰਨੁ ਨ ਦੀਸੈ ਚਿਹਨੁ ਨ ਲਖੀਐ ਸੁਹਾਗਨਿ ਸਾਤਿ ਬੁਝਹੀਅਉ। ” 
- ਜੈਤ ੫, ੨, ੧੨ (700) 
“ਨਾਨਕ ਸੋਹਾਗਣਿ ਕਾ ਕਿਆ ਚਿਹਨੁ ਹੈ ਅੰਦਰਿ ਸਚੁ ਮੁਖੁ ਉਜਲਾ ਖਸਮੈ ਮਾਹਿ 
ਸਮਾਇ। ” 
- ਸੂਹੀ ੩, ਵਾਰ ੨ਸ, ੩, ੧:੪ (785) 
(3) ਰੂਪ (ਭਾਵ) 
“ਬਰਨੁ ਚਿਹਨੁ ਨਾਹੀ ਕਿਛੁ ਪੇਖਿਓ ਦਾਸ ਕਾ ਕੁਲੁ ਨ ਬੀਚਾਰਿਓ। ” (ਰੰਗ ਰੂਪ) 
- ਨਟ ੫, ੪, ੧੧੧ (979) 
ਚਿਕੜਿ _---- ਗਾਰਾ ਕੀਚ 
“ਕੁੜਾ ਗੰਢੁ ਨ ਚਲਈ ਚਿਕੜਿ ਪਥਰ ਬੰਧੁ । ”” 
੍‌ - ਰਾਮ ੫. ਵਾਰ ੫ਸ, ੫, ੨:੬ (959) 
ਹੋਰ ਰੂਪ: 
ਚਿਕੜੁ - 
“ਫਰੀਦਾ ਗਲੀਏ ਚਿਕੜੁ ਦੂਰਿ ਘਰੁ ਨਾਲਿ ਪਿਆਰੇ ਨੇਹੁ । ” 
- ਸਲੋ ਫਰ, ੨੪੧ (1379) 


੫ 


ਚਿਕੜੋ - 
“ਐਬ ਤਨਿ ਚਿਕੜੋ ਇਹੁ ਮਨੁ ਮੀਡਕੋ ਕਮਲ ਕੀ ਸਾਰ ਨਹੀ ਮੂਲਿ ਪਾਈ। ” 
- ਸਿਰੀ ੧, ੨੭, ੨੧ (24) 





1616 


“ਮਨੁ ਤਨੁ ਮੈਲਾ ਅਵਗੁਣੀ ਚਿੰਜੁ ਭਰੀ ਗੰਧੀ ਆਇ। ” 
- ਸਲੋ ੧, ੧੦੨ (1411) 
ਹੋਰ ਰੂਪ: 
“ਚਿੰਜੂ ਬੋੜਨਿ੍‌ ਨ ਪੀਵਹਿ ਉਡਣ ਸੰਦੀ ਡੰਝ।” 
- ਸਲੋ ਫਰ, ੬੪੦੨ (1381) 
ਚਿਟਵੀਆਹ -- ਸੁਫੈਦ, ਚਿਟੀਆਂ 
“ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ। ”” 
- ਸਿਰੀ ੪, ਵਾਰ ੭ਸ, ੧, ੨੨ (85) 


ਸੁਫੈਦ 
“ਢਚਿਟੇ ਜਿਨ ਕੇ ਕਪੜੇ ਮੈਲੇ ਚਿਤ ਕਠੋਰ ਜੀਉ। ”? 
- ਸੂਹੀ ੧, ਅਸ ੨, ੩੨੧ (751) 


“ਮਨਮੁਖ ਮੂੜ ਮਾਇਆ ਚਿਤ ਵਾਸੁ। ” 
- ਗਉ ੧, ਅਸ ੩, ੭:੨ (222) 
“ਜਿਨ ਕੇ ਚਿਤ ਕਠੋਰ ਹਹਿ ਸਿ ਬਹਹਿ ਨ ਸਤਿਗੁਰ ਪਾਸਿ। ? 
- ਗਉਂ ੪, ਵਾਰ ੨੬:੧ (314) 
ਹੋਰ ਰੂਪ: 


ਚਿਤੰ - 
“ਅਨਿਤੁ ਵਿਤੰ ਅਨਿਤ੍ ਚਿਤੰ ਅਨਿਤ੍ ਆਸਾ ਬਹੁ ਬਿਧਿ ਪ੍ਰਕਾਰੰ। ” 
- ਸਸ ੫, ੧੬੧ (1355) 


(2) ਚਿੜਕਾਰੀ (ਸ਼ਬਦਾਰਥ) 
“ਕਮਲ ਨੈਨ ਅੰਜਨ ਸਿਆਮ ਚੰਦੁ ਬਦਨ ਚਿਤ ਚਾਰ। ” (ਸੰਥਿਆ ਇਥੇ ਵੀ ਅਰਥ 
“ਦਿਲ” ਹੀ ਕਰਦਾ ਹੈ) 
- ਚਉ ੫, ੧੦:੧ (1364) 
ਚਿੰਤਾ, ਫਿਕਰ 
“ਮਿਟੇ ਵਿਸੂਰੇ ਉਤਰੀ ਚਿੰਤ । ” 
- ਗਉ ੫, ੧੨੨, ੨੨ (190) 


“ਏ ਮਨ ਮਿਰਤ ਸੁਭ ਚਿੰਤੰ ਗੁਰ ਸਬਦਿ ਹਰਿ ਰਮਣੰ। ” 
- ਗਜ ੧, ਅਸ ੫. ੨੧ (505) 


“ਸ਼ੀ ਸਤਿ ਨਾਮੁ ਕਰਤਾ ਪੁਰਖੁ ਗੁਰ ਰਾਮਦਾਸ ਚਿਤਹ ਬਸੈ । ”” 
- ਸਵ ੪, ਮਥੁ ੧:੬ (1404) 


ਹੋਰ ਰੂਪ: 





1617 


ਚਿਤਹਿ - 
“ਚਿਤਹਿ ਨ ਬਿਸਰਹਿ ਕਾਹੂ ਬੇਰਾ। ” (ਚਿਤ ਤੋ) 
- ਸੂਹੀ ੫, ੧੧, ੧੯੨ (739) 
ਚਿਤਕਾਰੀ --- ਚਿੜੁਕਾਰ/ਬਣਾਉਣਾ ਵਾਲਾ ਨੂੰ 
“ਤਜਿ ਚਿੜੈ ਚੇਤਹੁ ਚਿਤਕਾਰੀ। ”” 
- ਗਉਂ ਕਬ, ਬਾਅ ੧੧:੨ (340) 
ਚਿਤਗੁਪਤ --- ਜੀਵਾਂ ਦੇ ਚੰਗੇ ਬੁਰੇ ਕਰਮਾਂ ਦਾ ਲੇਖਾ ਰਖਨ ਵਾਲੇ ਦੇਵਤੇ 
“ਚਿਤ ਗੁਪਤ ਕਰਮਹਿ ਜਾਨ। ”” 
- ਬਿਲਾ ੫, ਅਸ ੨, ੩੪ (838) 
(1) ਇਛਤ, ਚਾਹੇ, ਸੋਚੇ ਹੋਏ 
“ਮਨ ਚਿੰਤਤ ਸਗਲੇ ਫਲ ਪਾਏ । ” 
- ਆਸਾ ੫, ੧੦੦, ੨੧੨ (395) 
(2) ਚਿੰਤਾਤੁਰ, ਫਿਕਰਮੰਦ 
“ਚਿੰਤਤ ਹੀ ਦੀਸੈ ਸਭੁ ਕੋਇ। ” 
- ਰਾਮ ੧, ਓਅੰ ੨੩੫ (925) 


“ਸੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ। ” 
- ਗੂਜ ੫, ਵਾਰ ੧੭ਸ, ੫, ੨:੧ (522) 


“ਜਾ ਕੋ ਪਰੇਮ ਸੁਆਉ ਹੈ ਚਰਨ ਚਿਤਵ ਮਨ ਮਾਹਿ। ? 
- ਚਉਂ, ੫, ੮:੧ (1364) 


ਹੋਰ ਰੂਪ: 
ਚਿਤਵਉ - 
“ਆਸ ਪਿਆਸੀ ਚਿਤਵਉ ਦਿਨੁ ਰੈਨੀ ਹੈ ਕੋਈ ਸੰਤੁ ਮਿਲਾਵੈ ਨੇਰਾ। ” (ਯਾਦ 
ਕਰਦੀ ਹਾਂ) 


- ਗਉ ੫, ੧੨੧", ੧":੨ (204) 
“ਜਉ ਲਉ ਹਉ ਕਿਛੁ ਸੋਚਉ ਚਿਤਵਉ ਤਉ ਲਉ ਦੁਖਨੁ ਭਰੇ। ” (ਚਿੰਤਨ ਕਰਦਾ 
ਹਾਂ) 
- ਗਉ ੫. ੧੫੯", ੧:੧ (214) 
“ਮਨ ਮਹਿ ਚਿਤਵਉ ਚਿਤਵਨੀ ਉਦਮੁ ਕਰਉ ਉਠਿ ਨੀਤ। ” (ਸੋਚਦਾ ਹੈ) 
- ਗੂਜ ੫, ਵਾਰ ੬ਸ, ੫, ੧:੧ (519) 
“ਚਿਤਵਉ ਵਾ ਅਉਸਰ ਮਨ ਮਾਹਿ। ? (ਲੋਚਦਾ ਹਾਂ) 
- ਸਾਰ ੫, ੯੫, ੧":੧ (1222) 
“ਕਬੀਰ ਜੋ ਮੈ ਚਿਤਵਉ ਨਾ ਕਰੈ ਕਿਆ ਮੇਰੇ ਚਿਤਵੇ ਹੋਇ। ” (ਸੋਚਦਾ ਹਾਂ) 
- ਸਲੋ ਕਬ, ੨੧੯੧ (1376) 
ਚਿਤਵਹਿ - 





1618 


“ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ। ” (ਭਜ ਦੌੜ 
ਲਈ ਸੋਚਦਾ ਹੈ) 
- ਗੂਜ ੫, ਸੋਦ ੫, ੧੧ (10) 
“ਜਿਨਿ ਕੀਏ ਤਿਸਹਿ ਨ ਜਾਣਨੀ ਚਿਤਵਹਿ ਅਨਿਕ ਉਪਾਇ। ”! (ਸੋਚਦਾ ਹੈ) 
- ਗਉ ੫. ਥਿਤੀ ੩:੪ (297) 
ਚਿਤਵਹੁ - 
“ਚਿਤਿ ਚਿਤਵਹੁ ਨਾਰਾਇਣ ਏਕ। ? (ਧਿਆਨ ਧਰੋ) 
- ਗਉਂ ੫. ਸੁਖ ੨੪, ੨੫ (295) 
ਚਿਤਵਤ - 
“ਭਰਤਾ ਚਿਤਵਤ ਪੂਰਨ ਆਸਾ। ” (ਯਾਦ ਕਰਦੀ ਸੀ) 
- ਮਾਝ ੫, ੨੧, ੩:੨ (100) 
“ਚਾੜਿਕ ਚਿਤਵਤ ਬਰਸਤ ਮੇਹ। ” (ਲੋਚਨ ਨਾਲ) 
- ਜ਼ੈਤ ੫, ੧੦, ੧":੧ (702) 
ਚਿਤਵਤਾ - 
“ਚਿਤਵਤਾ ਗੋਪਾਲ ਦਰਸਨ ਕਲਮਲਾ ਕਢੁ ਧੋਇ। ” (ਧਿਆਨ ਕਰਨ ਵਾਲਾ) 
- ਸਾਰ ੫, ੧੨੫, ੧:੧ (1228) 
ਚਿਤਵੰਤਿ - 
““ਪਲਕਾ ਨ ਲਾਗੈ ਪ੍ਰਿਅ ਪ੍ਰੇਮ ਪਾਗੈ ਚਿਤਵੰਤਿ ਅਨਦਿਨੁ ਪ੍ਰਭ ਮਨਾ। ” (ਪ੍ਰਭੂ ਦਾ 
ਖਿਆਲ ਕਰਦਿਆਂ) 


- ਆਸਾ ੫, ਛੰਤ ੧੪, ੨:੪ (462) 


“ਹਰਿ ਬਿਸਰੁ ਨਾਹੀ ਪ੍ਰਾਨ ਪਿਆਰੇ ਚਿਤਵੰਤਿ ਦਰਸਨੁ ਸਦ ਮਨਾ। ” (ਇਛਾ ਕਰਦਾ 
ਹੈ) 


- ਬਿਹਾ ੫, ਛੰਤ ੬, ੪:੪ (546) 
ਚਿਤਵਤੇ - 
“ਪਰਉਪਕਾਰੁ ਨਿਤ ਚਿਤਵਤੇ ਨਾਹੀ ਕਛੁ ਪੋਚ । ” (ਸੋਚਦੇ ਰਹਿੰਦੇ ਹਨ) 
- ਬਿਲਾ ੫, ੫੯, ੨੨ (816) 
ਚਿਤਵਦੇ - 
ਵੱ ਮੋਹੁ ਬਹੁ ਚਿਤਵਦੇ ਬਹੁ ਆਸਾ ਲੋਭੁ ਵਿਕਾਰ। ”” 
- ਸਲੋ ੩, ੩੮੧ (1417) 
ਚਿਤਵਨਿ - 
“ਸ਼ੁਭ ਚਿਤਵਨਿ ਦਾਸ ਤੁਮਾਰੇ । ” (ਚੰਗੇ ਵਿਚਾਰ, ਸੋਚਦੇ ਹਨ) 
- ਸੋਰ ੫, ੭੪, ੧":੧ (627) 
“ਚਿਤਵਨਿ ਚਿਤਵਉ ਪ੍ਰਿਅ ਪ੍ਰੀਤਿ ਬੈਰਾਗੀ ਕਦਿ ਪਾਵਉ ਹਰਿ ਦਰਸਾਈ। ” (ਸੋਚਾਂ 
ਸੋਚਦੇ) 
- ਸਾਰ ੫, ੧੫, ੧:੧ (1207) 
ਚਿਤਵਨੀ - 
“ਮਨ ਮਹਿ ਚਿਤਵਉ ਚਿਤਵਨੀ ਉਦਮੁ ਕਰਹੁ ਉਠਿ ਨੀਤ। ” (ਸੋਚ, ਲੋਚਾ) 
- ਗੂਜ ੫, ਵਾਰ ੬ਸ, ੫, ੧:੧ (519) 
“ਹਮਰੀ ਚਿਤਵਨੀ ਹਰਿ ਪ੍ਰਭੁ ਜਾਨੈ। ” (ਮਨ ਦੇ ਭਾਵ) 





1619 


- ਕਲਿ ੪, ੫. ੧":੧ (1320) 
ਚਿਤਵਿ - 
ਵੱ ਉ ਚਿਤਵਿ ਸਰਬ ਸੁਖ ਪਾਵਉ ਆਗੈ ਭਾਵਉ ਕਿ ਨ ਭਾਵਉ। ” (ਸੋਚ/ 
ਵਿਚਾਰ ਕੇ) 
- ਆਸਾਂ ੫. ੧੨੧, ੧੧ (401) 
ਚਿਤਵਿਆ - 
“ਚਿਤਿ ਜਿ ਚਿਤਵਿਆ ਸੋ ਮੈ ਪਾਇਆ। ” (ਜੋ ਦਿਲ ਵਿਚ ਸੋਚਿਆ/ਲੋਚਿਆ) 
- ਜੈਤ ੫, ਛੰਤ ੨, ੪ਸ:੧ (704) 
ਚਿਤਵੀ - 
“ਗਹੀ ਓਟ ਚਿਤਵੀ ਨਾਥ ।  (ਲੋਚੀ) 
- ਬਿਲਾ ੫, ਅਸ ੨, ੪:੫ (838) 
ਚਿਤਵੀਅਹਿ - 
“ਅਨਿਕ ਉਪਾਵ ਚਿਤਵੀਅਹਿ ਬਹੁਤੇਰੇ ਸਾ ਹੋਵੈ ਜਿ ਬਾਤ ਹੋਵੈਨੀ। ? 
- ਬਿਲਾ ੪, ੫, ੨:੧ (800) 
ਚਿਤਵੀਆਹਾ - ਚਿਤਰੀਆਂ ਹੋਈਆਂ 
“ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ। ” 
- ਸੂਹੀ ੧, ੩, ੨:੧ (729) 
ਚਿਤਵੀਐ --- ਸੋਚਦੇ ਹਾਂ 
“ਅਵਰ ਉਪਾਵ ਸਗਲ ਮੈ ਦੇਖੇ ਜੋ ਚਿਤਵੀਐ ਤਿਤੁ ਬਿਗਰਸਿ ਕਾਜੁ । ? 


ਹੋਰ ਰੂਪ: 
ਚਿਤਵਉ - 
“ਕਬੀਰ ਜੋ ਮੈ ਚਿਤਵਉ ਨਾ ਕਰੈ ਕਿਆ ਮੇਰੇ ਚਿਤਵੇ ਹੋਇ। ”” 


- ਸਲੋ ਕਬ, ੨੧੯੧ (1376) 
ਚਿਤਵੈ - 
“ਧਨੁ ਚਿਤਵੈ ਧਨੁ ਸੰਚਵੈ ਵਣਜਾਰਿਆ ਮਿੜ਼ਾ ਹਰਿ ਨਾਮਾ ਹਰਿ ਨ ਸਮਾਲਿ। ”” 
(ਲੋਚਦਾ) 
- ਸਿਰੀ ੪, ਪਹ ੩, ੩੨ (76) 
“ਬਹੁ ਚਿੰਤਾ ਚਿਤਵੈ ਆਪੁ ਨ ਪਛਾਨਾ। ” (ਕਰਦਾ ਹੈ) 
- ਗਉਂ ੩, ੨੬, ੧:੩ (159) 
“ਮਨ ਮਹਿ ਚਿਤਵੈ ਪੂਰਨ ਭਗਵੰਤ। ” (ਯਾਦ ਕਰੇ/ਧਿਆਨ ਧਰੇ) 
- ਗਉ ੫. ਥਿਤੀ ੧੦:੬ (299) 
“ਆਪੇ ਹਸੈ ਆਪਿ ਹੀ ਚਿਤਵੈ ਆਪੇ ਚੰਦੁ ਸੂਰੁ ਪਰਗਾਸਾ। ” (ਸੋਚੇ ਭਾਵ ਵਿਚਾਰੇ) 
- ਸਵ ੪, ਗਯੰ ੧੨੨ (1403) 
ਚਿੰਤਵੈ - 
“ਅਨਦਿਨੁ ਚਿੰਤਾ ਚਿੰਤਵੈ ਚਿੰਤਾ ਬਧਾ ਜਾਇ। ” (ਸੋਚਦਾ ਰਹਿੰਦਾ ਹੈ) 
- ਸਲੋ ੪, ੨੬੩ (1424) 





1620 


- ਰਾਮ ੫. ਵਾਰ ੧੯੭ (965) 


“ਆਰਣੈ ਕੀ ਚਿੰਤਾ ਨਹੀ ਜੀਵਣ ਕੀ ਨਹੀ ਆਸ। ? 
- ਸਿਰੀ ੧, ੧੮, ੧੧ (20) 
“ਨਾ ਕਰਿ ਚਿੰਤ ਚਿੰਤਾ ਹੈ ਕਰਤੇ । ” (ਸੋਚ) 
- ਮਾਰੂ ੪, ਸੋਲਾ ੨, ੬:੧ (1070) 
(2) ਖਿਆਲ, ਧਿਆਨ 
“ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ। ? 
- ਗੂਜ ਡਿਲੋ ੨, ੧:੧ (526) 
“ਏਕਲ ਚਿੰਤਾ ਰਾਖੁ ਅਨੰਤਾ ਅਉਰ ਤਜਹੁ ਸਭ ਆਸਾ ਰੇ। 
- ਮਾਲੀ ਨਾਮ, ੩, ੨:੧ (988) 
ਚਿਤਾਸਾ ---- ਚਿਤ/ਹਿਰਦੇ ਵਿਚ 
“ਹਰਿ ਜਪੁ ਮੰਤੁ ਗੁਰ ਉਪਦੇਸੁ ਲੈ ਜਾਪਹੁ ਤਿਨ ਅੰਤਿ ਛਡਾਏ ਜਿਨ ਹਰਿ ਪ੍ਰੀਤਿ 
ਚਿਤਾਸਾ। ”? 
- ਗੋਂਡ ੪, ੨, ੪:੨ (860) 
ਚਿੰਤਾਮਣਿ --- ਮਨ ਇਛਤ ਫਲ ਦੇਣ ਵਾਲੀ ਮਣੀ (ਰਤਨ) ਭਾਵ ਵਾਹਿਗੁਰੂ 
“ਚਿੰਤਾਮਣਿ ਕਰੁਣਾ ਮਏ। ” 
- ਗਉਂ ੫. ੧੫੧”, ੧":੧ (212) 
ਹੋਰ ਰੂਪ: 
ਚਿੰਤਾਮਨਿ - 
“ਨਾਨਕ ਕਹਤ ਚੇਤ ਚਿੰਤਾਮਨਿ ਤੈ ਭੀ ਉਤਰਹਿ ਪਾਰਾ। ”” 
- ਸੋਰ ੯, ੪, ੩੨ (632) 
ਚਿਤਾਰਣਾ --- ਚਿਤ ਧਾਰਣਾ, ਧਿਆਨ ਕਰਨਾ, ਚਿੰਤਨ ਕਰਨਾ 
“ਗੁਣ ਗਾਵਹਿ ਅਨਹਦ ਧੁਨਿ ਬਾਣੀ ਤਹ ਨਾਨਕ ਦਾਸੁ ਚਿਤਾਰਣਾ। ” 
- ਮਾਰੂ ੫, ਸੋਲਾ ੬, ੮:੩ (1077) 


ਹੋਰ ਰੂਪ: 
ਚਿਤਾਰਦਾ - 
“ਅਉਗਣੁ ਕੋ ਨ ਚਿਤਾਰਦਾ ਗਲ ਸੇਤੀ ਲਾਇਕ। ”” 


- ਮਾਰੂ ੫, ਵਾਰ ੨੧:੪ (1101) 
ਚਿਤਾਰਾ - 
“ਸਾਧਸੰਗਿ ਹਰਿ ਹਰਿ ਨਾਮੁ ਚਿਤਾਰਾ। ” (ਸਿਮਰਿਆ) 

- ਟੋਡੀ ੫, ੨੮, ੧":੧ (717) 
ਚਿਤਾਰਿ - 
“ਕਹੁ ਨਾਨਕ ਗੁਰ ਮੰਤ ਚਿਤਾਰਿ। ” (ਚੇਤੇ ਕਰ, ਸਿਮਰ) 

- ਗਉ ੫, ੧੦੧, ੪:੧ (186) 
“ਸਾਸਿ ਸਾਸਿ ਹਰਿ ਦੇਹੁ ਚਿਤਾਰਿ। ” (ਚੇਤੇ ਕਰਨਾ) 

- ਭੈਰ ੫, ੪੯, ੪:੪ (1150) 





1621 


ਚਿਤਾਰਿਆ - 
“ਦੇਵਣਹਾਰੁ ਦਾਤਾਰੁ ਮੈ ਨਿਤ ਚਿਤਾਰਿਆ। ”” (ਯਾਦ ਕੀਤਾ) 
- ਗਉਂ ੫. ਵਾਰ ੯ਸ, ੫, ੧:੨ (320) 
ਚਿਤਾਰੀ - 
“ਦੁਖਿ ਲਾਗੈ ਰਾਮ ਨਾਮੁ ਚਿਤਾਰੀ। ” (ਯਾਦ ਕਰਦਾ ਹੈ) 
- ਗਉ ੫, ੧੫੧, ੧:੨ (196) 
ਚਿਤਾਰੀਐ - 
“ਬਿਨਵੰਤਿ ਨਾਨਕ ਮਿਲਿ ਸੰਗਿ ਸਾਧੂ ਦਿਨਸੁ ਰੈਣਿ ਚਿਤਾਰੀਐ। ” 
- ਰਾਮ ੫, ਛੰਤ ੨, ੧:੬ (925) 
ਚਿਤਾਰੁ 


“ਅਵਰ ਤਿਆਗਿ ਤੂ ਤਿਸਹਿ ਚਿਤਾਰੁ । ” (ਯਾਦ ਕਰ) 
- ਗਉ ੫. ਸੁਖ ੧੫, ੪:੪ (283) 
ਚਿਤਾਰੇ - 
“ਰੋਗ ਗਿਰਸਤ ਚਿਤਾਰੇ ਨਾਉ। ” (ਸਿਮਰੇ) 
- ਗਉ ੫, ੧੫੧", ੨੧ (196) 
“ਜੋ ਹਮ ਕਉ ਹਰਿ ਨਾਮੁ ਚਿਤਾਰੇ। (ਯਾਦ ਕਰਵਾਏ/ਸਿਮਰਾਏ) 
- ਸੂਹੀ ੫, ੧੩, ੧":੨ (739) 
“ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ ਚਿਤਾਰੇ। ” (ਵਿਚਾਰਦਾ, 
ਧਿਆਨ ਧਰਦਾ) 
- ਸੂਹੀ ੫, ਛੰਤ ੧੧, ੧:੩ (784) 
“ਆਪਿ ਚਿਤਾਰੇ ਅਪਣਾ ਕੀਆ। ? (ਧਿਆਨ ਰਖਦਾ ਹੈ) 
- ਮਾਰੂ ੫, ਸੋਲਾ ੬, ੨:੧ (1076) 
ਚਿਤਾਰੈ - 
“ਕਬੀਰ ਚੁਗੈ ਚਿਤਾਰੈ ਭੀ ਚੁਗੈ ਚੁਗਿ ਚੁਗਿ ਚਿਤਾਰੇ। (ਯਾਦ ਕਰਦੀ ਹੈ) 
- ਸਲੋ ਕਬ, ੧੨੩੦੧ (1371) 


“ਹੋਰਿ ਕੇਤੇ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਵੀਚਾਰੇ। ” (ਯਾਦ 
ਨਹੀ' ਆਉਂਦੇ) 


- ਜਪੁ ੧, ੨੭:੧੬ (6) 
“ਏਨੈ ਚਿਤਿ ਕਠੋਰਿ ਸੇਵ ਗਵਾਈਐ। ” (ਮਨ) 
- ਮਾਝ ੧, ਵਾਰ ੧੭:੩ (146) 
(2) ਚਿਤਰਣ 
“ਦਯਾ ਕਾਗਲੂ ਚਿਤਿ ਨ ਜਾਣਦਾ। ” (ਭਾਵ ਲਿਖਣਾ) 
- ਸਿਰੀ ੫, ਅਸ ੨੯, ੩੨ (73) 
(3) ਯਾਦ 
“ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ। ” 
- ਗਉ ੫. ਵਾਰ ੩ਸ, ੫, ੧:੧ (318) 
““ਗਗੈ ਗੋਬਿਦੁ ਚਿਤਿ ਕਰਿ ਮੂੜੇ ਗਲੀ ਕਿਨੈ ਨ ਪਾਇਆ। ” (ਯਾਦ ਕਰ) 
- ਆਸਾਂ ੩, ਪਟੀ ੧੫:੧ (435) 





1622 


(4) ਸੁਣਦਾ ਹੈ (ਭਾਵ) 
“ਆਪਿ ਉਲਾਮੇ ਚਿਤਿ ਧਰੇਇ। ”” 
- ਆਸਾ ੧, ੩, ੨੨ (349) 
(5) ਖਿਆਲ/ਧਿਆਨ (ਨਾ ਆਉਣਾ) 
“ਪ੍ਰਭ ਦੇਖਦਿਆ ਦੁਖ ਭੁਖ ਗਈ ਢਾਢੀ ਕਉ ਮੰਗਣੁ ਚਿਤਿ ਨ ਆਵੈ। ”” 
- ਮਾਰੂ ੫, ਵਾਰ ੯:੬ (1097) 


“ਪਰਮਦਭੁਤੰ ਪਰਕ੍ਿਤਿ ਪਰੰ ਜਚਿ ਚਿੰਤਿ ਸਰਬ ਗਤੰ । ”” 
- ਗੂਜ ਜੈਦੇ, ੧, ੧:੨ (526) 


“ਪੂਰਾ ਸਤਗੁਰੁ ਮੇਲਿ ਮਿਲਾਵੈ ਸਭ ਚੁਕੈ ਮਨ ਕੀ ਚਿੰਤੀ। ” 
- ਸੋਰ ੫, ੬੨, ੪:੨ (625) 


ਮਨ, ਦਿਲ 
“ਭਾਉ ਕਲਮ ਕਰਿ ਚਿਤੁ ਲੇਖਾਰੀ ਗੁਰ ਪੁਛਿ ਲਿਖੁ ਬੀਚਾਰੁ । 
- ਸਿਰੀ ੧, ੬, ੧੨ (16) 
“ਸਤਿਗੁਰ ਸੇਤੀ ਚਿਤੁ ਲਾਇ ਸਦਾ ਸਦਾ ਰੰਗੁ ਮਾਣਿ। ” (ਦਿਲ ਜੋੜ ਕੇ ਪ੍ਰੇਮ 
ਕਰਕੇ) 
- ਸਿਰੀ ੫, ੭੩, ੧:੩ (43) 
ਚਿਤੁ ਗੁਪਤੁ -- ਜੀਵਾਂ ਦੇ ਚੰਗੇ ਮੰਦੇ ਕਰਮਾਂ ਦਾ ਹਿਸਾਬ ਰੱਖਣ ਵਾਲੇ ਦੇਵਤੇ, ਚਿਤਰ ਗੁਪਤ ਵੇਖੋ “ਚਿਤ 
ਗੁਪਤ” 
“ਗਾਵਨਿ ਤੁਧਨੋ ਚਿਤੁ ਗੁਪਤੁ ਲਿਖਿ ਜਾਣਨਿ ਲਿਖਿ ਲਿਖਿ ਧਰਮ ਵੀਚਾਰੇ । ” 
- ਆਸਾ ੧, ਸੋਦ ੧, ੧:੫ (347) 


“ਚਿਤੇ ਦਿਸਹਿ ਧਉਲਹਰ ਬਗੇ ਬੰਕ ਦੁਆਰ। ” 
- ਸਿਰੀ ੧, ਅਸ ੧੫, ੧:੧ (62) 
ਚਿਤੇਹੀਆ --- ਯਾਦ ਹਾਂ 
“ਯਾਰ ਵੇ ਹਿਕ ਡੂੰ ਹਿਕਿ ਚਾੜੈ ਹਉ ਕਿਸੁ ਚਿਤੇਹੀਆ। ” 
- ਜੈਤ ੫, ਛੰਤ ੧, ੨:੨ (703) 
ਸਿਆਣੇ, ਸਮਝ ਵਾਲੇ 


“ਹਮ ਅਚਿਤ ਅਚੇਤ ਨ ਜਾਨਹਿ ਗਤਿ ਮਿਤਿ ਗੁਰਿ ਕੀਏ ਸੁਚਿਤ ਚਿਤੇਨ। ” 
- ਕਾਨ ੪, ੨, ੧੧ (1294) 


“ਤਜਿ ਚਿਤ੍ਰੈ ਚਿਤੁ ਰਾਖਿ ਚਿਤੇਰਾ। ” 
- ਗਉ ਕਬ, ਬਾਅ ੧੨੪ (340) 





1623 


“ਗੁਰ ਵਿਟਹੁ ਨਾਨਕੁ ਵਾਰਿਆ ਮੇਰੀ ਜਿੰਦੁੜੀਏ ਜਿਨਿ ਹਰਿ ਹਰਿ ਨਾਮੁ ਚਿਤੇਰੇ 
ਰਾਮ। ” 
- ਬਿਹਾ ੪, ਛੰਤ ੪, ੨:੪ (540) 
“ਮਨੂ ਜੀਵੈ ਪ੍ਰਭ ਨਾਮੁ ਚਿਤੇਰੇ। ” (ਯਾਦ ਕਰਨੇ) 
- ਵਡ ੫, ੨, ੧":੨ (562) 


- ਗਉ ੧, ਅਸ ੩, ੨:੧ (222) 


“ਚਿਤੈ ਅੰਦਰਿ ਸਭੁ ਕੋ ਵੇਖਿ ਨਦਰੀ ਹੇਠਿ ਚਲਾਇਦਾ। ”” 
- ਆਸਾ ੧, ਵਾਰ ੧੬੧ (472) 


“ਅਪਨਾ ਭਲਾ ਸਭੁ ਕੋਈ ਬਾਛੇ ਸੋ ਕਰੇ ਜਿ ਮੇਰੈ ਚਿਤਿ ਨ ਚਿਤੈਨੀ । ? 
- ਬਿਲਾ ੪, ੫, ੨੧੨ (800) 


ਚਿਤ, ਦਿਲ 
“ਬਿਦਾਰਣ ਕਦੇ ਨ ਚਿਤੋ । ? 


- ਗਾਧਾ ੫, ੧੩:੨ (1361) 


(1) ਤਸਵੀਰ 
“ਚਚਾ ਰਚਿਤ ਚਿਤ੍ਰ ਹੈ ਭਾਰੀ। ”” 
- ਗਉ ਕਬ, ਬਾਅ ੧੨:੧ (340) 
(2) ਚਿਤਰੀ ਹੋਈ 
“ਨਾਨਕ ਮੂਰਤਿ ਚਿਤ੍ਰ ਜਿਉ ਛਾਡਿਤ ਨਾਹਿਨ ਭੀਤਿ। ”” 
- ਸਲੋ ੯, ੩੭੨ (1428) 
ਚਿਤ੍ੁਸਾਲ --- ਤਸਵੀਰਾਂ ਨਾਲ ਸਜੇ ਹਾਲ 
“ਚਿਤ੍ਰਸਾਲ ਸੁੰਦਰ ਬਾਗ ਮੰਦਰ ਸੰਗਿ ਨ ਕਛਹੂ ਜਾਇਆ। ” 
- ਗੂਜ ੫, ੮, ੧:੨ (497) 
ਹੋਰ ਰੂਪ: 
ਚਿਤ੍ਰਸਾਲਾ - 
“ਜਾਂ ਚੈ ਘਰਿ ਦਿਗ ਦਿਸੈ ਸਰਾਇਚਾ ਬੈਕੁੰਠ ਭਵਨ ਚਿਤੁਸਾਲਾ ਸਪਤ ਲੋਕ 
ਸਾਮਾਨਿ-ਪੂਰੀਅਲੇ। ” 
- ਮਲਾ ਨਾਮ, ੧; ੧੧ (1292) 
ਚਿਤ੍ਰਗੁਪਤ --- ਜੀਵਾਂ ਦੇ ਚੰਗੇ ਮੰਦੇ ਕਰਮਾਂ ਦਾ ਹਿਸਾਬ ਕਿਤਾਬ ਰੱਖਨ ਵਾਲੇ ਦੇਵਤੇ 
“ਚਿਤ੍ਰਗੁਪਤ ਕਾ ਕਾਗਦੁ ਫਾਰਿਆ ਜਮਦੂਤਾ ਕਛੂ ਨ ਚਲੀ। ”” 
- ਸਿਰੀ ੫, ਛੰਤ ੨, ੩:੫ (79) 
ਹੋਰ ਰੂਪ: 
ਚਿਤ੍ਰ ਗੁਪਤਿ - 





1624 


“ਲੇਖਾ ਚਿਤ੍ਰ ਗੁਪਤਿ ਜੋ ਲਿਖਿਆ ਸਭ ਛੁਟੀ ਜਮ ਕੀ ਬਾਕੀ। ” 
੍‌੍ - ਧਨਾ ੪, ੬, ੨੨ (668) 
ਚਿਤ੍ਰਗੁਪਤੁ - 
“ਚਿਤ੍ਰ ਗੁਪਤੁ ਜਬ ਲੇਖਾ ਮਾਗਹਿ ਤਬ ਕਉਣੁ ਪੜਦਾ ਤੇਰਾ ਢਾਕੈ । ” 
- ਸੋਰ ੫, ੨੬, ੩੨ (616) 


“ਤਜਿ ਚਿਤ੍ਰ ਚੇਤਹੁ ਚਿਤਕਾਰੀ । ” 
- ਗਉਂ ਕਬ, ਬਾਅ ੧੨੪੨ (340) 


ਚਿਥਿਆ ---- ਮਸਲਣਾ, ਦਰੜਨਾ 
“£ਸਣੁ ਕੀਸਾਰਾ ਚਿਥਿਆ ਕਣ ਲਇਆ ਤਨੁ ਝਾੜਿ। ” 
- ਮਾਝ ੧, ਵਾਰ ੧੧ਸ, ੧, ੧੨ (142) 


(1) ਵਿਚਾਰ, ਚਿੰਤਨ 
ਬਾਲ ਬਿਨੋਦ ਚਿੰਦ ਰਸ ਲਾਗਾ ਖਿਨੁ ਖਿਨੁ ਮੋਹਿ ਬਿਆਧੈ। ” 
- ਸਿਰੀ ਬੇਣੀ, ੧, ੨:੧ (93) 
“ਕਬਹੂ ਨਿੰਦ ਚਿੰਦ ਬਿਉਹਾਰ। ” (ਸੋਚਨਾ) 
- ਗਉ ੫. ਸੁਖ ੧੧, ੫:੭ (277) 
“ਨਿੰਦ ਚਿੰਦ ਕਉ ਬਹੁਤੁ ਉਮਾਹਿਓ ਬੂਝੀ ਉਲਟਾਇਆ। ” (ਨਿੰਦਾ ਦੇ ਵਿਚਾਰ) 
- ਆਸਾ ੫, ੧੨੫, ੨੧੨ (402) 


“ਨਿੰਦਾ ਚਿੰਦਾ ਕਰਹਿ ਪਰਾਈ ਝੂਠੀ ਲਾਇਤਬਾਰੀ। ” (ਨਿੰਦਾ ਦਾ ਖਿਆਲ) 
- ਗਉ ੧, ੧੩, ੨:੨ (155) 
(2) ਚਿੰਤਾ 
“ਮਨ ਅੰਤਰ ਕੀ ਉਤਰੈ ਚਿੰਦ । ? 
- ਗਉ ੫. ਸੁਖ ੨੪, ੧:੪ (295) 


“ਗਣਤ ਮਿਟਾਈ ਚੂਕੀ ਧਾਈ ਕਦੇ ਨ ਵਿਆਪੈ ਮਨ ਚਿੰਦਾ। ” (ਚਿੰਤਾ) 
- ਆਸਾ ੫, ਛੰਤ ੧, ੩:੪ (453) 
- ਇਛਤ, ਭਾਉ'ਦਾ 


“ਮਨਿ ਚਿੰਦਿਅੜਾ ਫਲੁ ਪਾਇਆ ਮੇਰੇ ਗੋਵਿੰਦਾ ਗੁਰੁ ਪੂਰਾ ਵੇਖਿ ਵਿਗਸੁ ਜੀਉ।” 
- ਗਉਂ ੪, ੬੬, ੩:੨ (173) 


ਹੋਰ ਰੂਪ: 
ਚਿੰਦਿਅੜੇ - 
“ਮਨ ਚਿੰਦਿਅੜੇ ਫਲ ਪਾਵੈ । ” 


- ਸੋਰ ੫, ੫੭, ੨੧੨ (623) 





1625 


ਇਛਿਤ, ਭਾਉਂਦਾ, ਚਾਹਿਆ, ਮੰਗਿਆ, ਚਿਤਵਿਆ 
“ਮਨ ਚਿੰਦਿਆ ਵਰੁ ਪਾਵਣਾ ਜੋ ਇਛੈ ਸੋ ਫਲੁ ਪਾਇ। ” 
- ਸਿਰੀ ੩, ੩੪, ੧:੩ (26) 


- ਸਿਰੀ ੫, ਅਸ ੨੯, ੭੨ (73) 


“ਮਨ ਚਿੰਦੇ ਸੇਈ ਫਲ ਪਾਵਹਿ ਚਰਣ ਕਮਲ ਚਿਤੁ ਲਾਏ। ” 
- ਸਿਰੀ ੫, ਛੰਤ ੨, ੧:੪ (79) 


(ਫਾ. ਚਿੰਨੀ) ਇਹੋ ਜਿਹਾ, ਅਜੇਹਾ 
“ਗਾਹੇ ਨ ਨੇਕੀ ਕਾਰ ਕਰਦਮ ਮਮ 'ਈ ਚਿਨੀ ਅਹਵਾਲ। ” 
- ਤਿਲੰ ੧, ੧, ੩:੨ (721) 

(2) ਜਿਹੇ, ਵਰਗੇ 
“ਹਮ ਚਿਨੀ ਪਾਤਿਸਾਹ ਸਾਂਵਲੇ ਬਰਨਾਂ । 

- ਤਿਲੰ ਨਾਮ, ੩, ੩੨ (727) 
ਚਿਰ ਪਿਛੋ” 
“ਚਿਰੰਕਾਲ ਇਹ ਦੇਹ ਸੰਜਰੀਆ। ” (ਭਾਗਾਂ ਨਾਲ) 

- ਗਉਂ ੫, ੭੨, ੧":੨ (176) 


“ਚਿਰੰਕਾਲ ਨ ਜੀਵੈ ਦੋਊ ਕੁਲ ਲਜੈ। ” (ਬਹੁਤਾ ਸਮਾਂ) 
-ਬਸੰ ਨਾਮ, ੧, ੧:੨ (1195) 


ਚਿੜੇ ਦੇ ਰਹਿਣ ਦੀ ਥਾਂ, ਪਿੰਜਰਾ ਭਾਵ ਦੇਹ 
“ਚਿਰਗਟ ਫਾਰਿ ਚਟਾਰਾ ਲੈ ਗਇਓ ਤਰੀ ਤਾਗਰੀ ਛੂਟੀ। ” 
- ਆਸਾ ਕਬ, ੧੬, ੫੨ (480) 
ਲੰਮੀ ਉਮਰ ਵਾਲੇ 
“ਕਈ ਕੋਟਿ ਕੀਏ ਚਿਰਜੀਵੇ । ? 
- ਗਉਂ ੫. ਸੁਖ ੧੦, ੪:੫ (276) 
ਪੁਰਾਣਾ, ਚਿਰਾਂ ਤੋ ਭਾਵ ਅਟਲ 
“ਅਮਰੁ ਅਜੋਨੀ ਅਸਥਿਰੁ ਜਾਧੈ ਸਾਚਾ ਮਹਲੁ ਚਿਰਾਣਾ। ” 
- ਤੁਖਾਂ ੧, ਛੰਤ ੫, ੪:੪ (1112) 
ਕਦੋ” ਦੀ, ਚਿਰਾਂਦੀ, ਚਿਰੋਕਣੀ 
“ਮੁਦਤਿ ਪਈ ਚਿਰਾਣੀਆ ਫਿਰਿ ਕਡੂ ਆਵੈ ਰੁਤਿ। ” 
(1) ਦੇਰ ਨਾਲ, ਚਿਰ ਪਿਛੋ” 
“ਪਿਰੁ ਅਪਨਾ ਪਾਇਆ ਰੰਗੁ ਲਾਲੂ ਬਣਾਇਆ ਅਤਿ ਮਿਲਿਓ ਮਿਤ੍ਰ ਚਿਰਾਣੇ । ” 
- ਆਸਾ ੫. ਛੱਤ ੪, ੪:੪ (455) 


(2) ਚਿਰ ਤੱਕ ਰਹਿਣ ਵਾਲਾ ਭਾਵ ਵਡੀ ਉਮਰ ਵਾਲਾ 





1626 


“ਰਾਂਡ ਨ ਬੈਸਈ ਪ੍ਰਭ ਪੁਰਖ ਚਿਰਾਣੇ । ” 

- ਬਿਹਾ ੫, ਛੰਤ ੪, ੩੨ (544) 
(3) ਚਿਰਾਂ ਦੇ 
“ਮਿਟਹਿ ਕਮਾਣੇ ਪਾਪ ਚਿਰਾਣੇ ਸਾਧਸੰਗਤਿ ਮਿਲਿ ਮੁਆ ਜੀਜੈ। ? 

- ਧਨਾ ੫, ੫੪, ੧":੨ (683) 

ਚਿਰਾਂ ਤੋ, ਮੁੱਢ ਤੋ ਭਾਵ ਧੁਰ ਤੋਂ 
“ਕੋਟਿ ਮਧੇ ਕੋਊ ਬਿਰਲਾ ਸੇਵਕੁ ਪੂਰਨ ਭਗਤੁ ਚਿਰਾਨੋ । ” 

- ਮਲਾ ੫, ੧੫, ੧੯੪੨ (1269) 


- ਪੁਭਾ ਬੇਣੀ, ੧, ੧":੧ (1351) 


“ਚਿਰੀ ਵਿਛੁੰਨੇ ਮੇਲਿਅਨੁ ਸਤਗੁਰ ਪੰਨੈ ਪਾਇ। ” 
- ਸਿਰੀ ੩, ੪੯, ੩:੨ (32) 
ਚਿਰੀਆ ---- ਚੇਲੀ, ਦਾਸੀ 
“ਮਾਨੁ ਕਰਉ ਅਭਿਮਾਨੈ ਬੋਲਉ ਭੂਲ ਚੂਕ ਤੇਰੀ ਪ੍ਰਿ ਚਿਰੀਆ। ” 
- ਸਾਰ ੫, ੨੪, ੧":੨ (1209) 
ਚਿਰੀ ਵਿਛੁੰਨਾ - ਚਿਰਾਂ ਤੋਂ ਵਿਛੜਿਆ ਹੋਇਆ 
“ਚਿਰੀ ਵਿਛੁੰਨਾ ਹਰਿ ਪਰ੍ਭੁ ਪਾਇਆ ਗਲਿ ਮਿਲਿਆ ਸਹਜਿ ਸੁਭਾਏ ਰਾਮ। ”? 
- ਬਿਹਾ ੪, ਛੰਤ ੧, ੨:੩ (538) 


ਹੋਰ ਰੂਪ: 
ਚਿਰੀ ਵਿਛੂੰਨਿਆ - 
“ਹਰਿ ਲਾਭੁ ਪਾਇਆ ਆਪੁ ਮਿਟਾਇਆ ਮਿਲੇ ਚਿਰੀ ਵਿਛੁੰਨਿਆ। ”? 
- ਬਿਹਾ ੫, ਛੰਤ ੫, ੨੪ (545) 


ਚਿਰੀ ਵਿਛੂੰਨੇ - 
“ਗੁਰਮੁਖਿ ਪਿਆਰੇ ਆਇ ਮਿਲ ਮੈ ਚਿਰੀ ਵਿਛੂੰਨੇ ਰਾਮ ਰਾਜੇ । ” 
- ਆਸਾਂ ੪, ਛੰਤ ੧੬, ੩:੧ (449) 


- ਮਾਝ ੫, ੮, ੨੧੨ (96) 
“ਨਉ ਖੰਡ ਪ੍ਰਿਥਮੀ ਫਿਰੈ ਚਿਰੁ ਜੀਵੈ । ” 
- ਗਉ ੫. ਸੁਖ ੩, ੨:੧ (265) 
ਚਿਰੁਜੀਵਨੁ -- ਲੰਮੀ ਉਮਰ, ਲੰਮਾ ਜੀਵਨ 
“'ਚਿਰੁਜੀਵਨੁ ਚੇਤਨੁ ਨਿਤ ਨੀਤ । ”” 
- ਰਾਮ ੧, ਓਅੰ ੨੩੪ (932) 
“ਚਿਰੁ ਜੀਵਨੁ ਉਪਜਿਆ ਸੰਜੋਗਿ। ? (ਵਡੀ ਉਮਰ ਵਾਲਾ) 





1627 


- ਆਸਾ ੫, ੧੦੧, ੧:੨ (396) 
ਚਮਕਣ ਵਾਲਾ, ਚਮਕੀਲਾ 
“ਉਜਲ ਕੈਹਾ ਚਿਲਕਣਾ। ”? 
- ਸੂਹੀ ੧, ੩, ੧੧ (729) 
ਚਮਕਾ ਦਿੱਤਾ (ਭਾਵ ਪ੍ਰਕਾਸ਼ ਸਮਾਨ ਕਰ ਦਿਤਾ) 
“ਚਉਦਹ ਰਤਨ ਨਿਕਾਲਿਅਨੁ ਕਰਿ ਆਵਾ ਗਉਣੁ ਚਿਲਕਿਓਨੁ । ” 
- ਰਾਮ ਬਸ, ਵਾਰ ੪:੪ (967) 
ਚਮਕਾਰ, ਪ੍ਰਕਾਸ਼, ਬਿਜਲੀ ਦੀ ਲਿਸ਼ਕ 
“ਚਿਲਿਮਿਲ ਬਿਸੀਆਰ ਦੁਨੀਆ ਫਾਨੀ। ”? 
- ਮਲਾ ੧, ਵਾਰ ੨੭ਸ, ੧, ੨:੧ (1291) 
ਕ੍ਰੋਧਿਤ ਕਰਨਾ, ਖਿਝਾਉਣਾ 
“ਸੰਤ ਜਨਾ ਕੀ ਨਿੰਦਾ ਕਰਹਿ ਦੁਸਟੁ ਦੈਤੁ ਚਿੜਾਇਆ। ”? 
- ਭੈਰ ੩, ੨੧, ੩੨ (1133) 
ਹੋਰ ਰੂਪ: 
ਚਿੜਾਈ - 
“ਓਨੀ ਤੁਪਕ ਤਾਣਿ ਚਲਾਈ ਓਨੀ ਹਸਤਿ ਚਿੜਾਈ। ” (ਚਿੜਾਏ, ਖਿਝਾਈ, 
ਕ੍ਰੋਧਿਤ ਕੀਤੇ) 
- ਆਸਾ ੧, ਅਸ ੧੨, ੫:੨ (418) 
ਇਕ ਪੰਛੀ 
“ਚਿੜੀ ਚੁਹਕੀ ਪਹੁ ਫੁਟੀ ਵਗਨਿ ਬਹੁਤੁ ਤਰੰਗ । ? 
- ਗਉ ੫. ਵਾਰ ੬ਸ, ੫. ੧:੧ (319) 


“ਸੰਤ ਚੀ ਸੰਗਤਿ ਸੰਤ ਕਥਾ ਰਸੁ ਸੰਤ ਪ੍ਰੇਮ ਮਾਂਝੈ ਦੀਜੈ ਦੇਵਾ ਦੇਵ। ? 
- ਆਸਾ ਰਵਿ, ੨, ੧":੧ (486) 


“ਸਤਿ ਭਾਗਿ ਕੈ ਚੀਸਾ ਮਾਰੈ । ” 
- ਗੋਂਡ ਕਬ, ੪, ੧:੩ (870) 
ਚਿਕੜ, ਕੀਚ 
“ਮੋਹ ਚੀਕੜਿ ਫਾਥੇ ਨਿਘਰਤ ਹਮ ਜਾਤੇ ਹਰਿ ਬਾਂਹ ਪ੍ਰਭੂ ਪਕਰਾਇ ਜੀਉ। ” 
- ਆਸਾ ੪, ਛੰਤ ੧੨, ੪:੨ (446) 


ਹੋਰ ਰੂਪ: 

ਚੀਕੜੁ - 

“ਬਿਨੁ ਸੰਗਤਿ ਕਰਮ ਕਰੈ ਅਭਿਮਾਨੀ ਕਢਿ ਪਾਣੀ ਚੀਕੜੁ ਪਾਵੈਗੋ। ” (ਮਾੜੇ ਕਰਮਾਂ 
ਰੂਪੀ ਚਿਕੜ) 


- ਕਾਨ ੪, ਅਸ ੨, ੩੨ (1309) 





1628 


“ਚੀਜ ਕਰਨਿ ਮਨਿ ਭਾਵਦੇ ਹਰਿ ਬੁਝਨਿ ਨਾਹੀ ਹਾਰਿਆ। ” 
- ਆਸਾ ੧, ਵਾਰ ੧੭:੩ (472) 
(2) ਵਡਿਆਈ ਵਾਲੇ, ਗੁਣ ਵਾਲੇ 
“ਨਿਚੀਜਿਆਂ ਚੀਜ ਕਰੇ ਮੇਰਾ ਗੋਵਿੰਦੁ ਤੇਰੀ ਕੁਦਰਤਿ ਕਉ ਕੁਰਬਾਣੁ । ? 
- ਸੋਰ ੫, ੬੨, ੧":੨ (624) 
(3) (ਫਾ. ਚੀਜ਼) ਵਸਤ, ਪਦਾਰਥ 
“ਦੁਨੀਆ ਚੀਜ ਫਿਲਹਾਲ ਸਗਲੇ ਸਚੁ ਸੁਖੁ ਤੇਰਾ ਨਾਉ। ” 
- ਤਿਲੰ ੫, ੪, ੪:੧ (724) 
ਚੀਜਾਂ ਭਾਵ ਭੋਜਨ ਜੋ ਯੱਗ ਸਮੇ ਧਰਤੀ ਨੂੰ ਅਰਪਣ ਕੀਤੇ ਜਾਂਦੇ ਹਨ 
“ਧਰਤੀ ਚੀਜੀ ਕਿ ਕਰੇ ਜਿਸੁ ਵਿਚਿ ਸਭੁ ਕਿਛੁ ਹੋਇ। ” 
- ਮਾਝ ੧, ਵਾਰ ੨੬ਸ, ੨, ੨:੩ (150) 
ਵਸਤ, ਪਦਾਰਥ 


“ਏਕੁ ਚੀਜੁ ਮੁਝੈ ਦੇਹਿ ਅਵਰ ਜਹਰ ਚੀਜ ਨ ਭਾਇਆ। ”? 
- ਮਲਾ ੧, ਵਾਰ ੨੭ਸ, ੧, ੨:੪ (1291) 


“ਕਹਿ ਕਮੀਰ ਕੁਲ ਜਾਤਿ ਪਾਂਤਿ ਤਜਿ ਚੀਟੀ ਹੋਇ ਚੁਨਿ ਖਾਈ। ”? 

- ਰਾਮ ਕਬ, ੧੨, ੨੨ (972) 
“ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈ ਬਹੁ ਨਾਨਾ ਰੇ। (ਕੀੜੇ) 

- ਮਾਲੀ ਨਾਮ, ੩, ੧:੧ (988) 


- ਗਉਂ ੫, ੧੦੮, ੧":੨ (187) 
(2) ਬਾਤ ਸਮਾਸ “ਬਾਤ ਚੀਤ” ਵਿਚ 
“ਬਾਤ ਚੀਤ ਸਭ ਰਹੀ ਸਿਆਨਪ। ” 

- ਗਉ ੫. ਬਾਅ ੩੯੭ (258) 


- ਗਉ ਕਬ, ੨੯, ੧:੩ (329) 


“ਹਰਿ ਅਉਖਧੁ ਜਾ ਕਉ ਗੁਰਿ ਦੀਆ ਤਾ ਕੇ ਨਿਰਮਲ ਚੀਤਾ। ”” 
- ਗਉ ੫, ੧੩੩, ੧":੨ (208) 
“ਚਰਣ ਕਮਲ ਵਸਹਿ ਮੇਰੈ ਚੀਤਾ। ” (ਚਿਤ ਵਿਚ) 


- ਸ਼ੂਹੀ ੫, ੨੪, ੩੨ (742) 


(2) ਦਿਲੋ, ਮਨ ਕਰਕੇ 
“ਸਾਕਤ ਉਲਟਿ ਸੁਜਨ ਭਏ ਚੀਤਾ । ” 
- ਗਉਂ ਕਬ, ੧੭, ੧:੪ (326) 





1629 


(1) ਚਿਤ/ਮਨ ਵਿਚ 
“ਚੰਦਨੁ ਚੀਤਿ ਵਸਿਆ ਮੰਦਰੁ ਦਸਵਾ ਦੁਆਰੁ । ? 
- ਸਿਰੀ ੧, ਅਸ ੨, ੫੨ (54) 


“ਇਕਸ ਸਿਉ ਮਨੁ ਮਾਨਿਆ ਤਾ ਹੋਆ ਨਿਹਚਲੁ ਚੀਤੁ । ” (ਚਿਤ, ਮਨ) 
- ਸਿਰੀ ੫, ੭੫, ੪੩ (44) 
(2) ਯਾਦ ਵਿਚ 
“ਓਹ ਬੇਲਾ ਕਛੁ ਚੀਤਿ ਨ ਆਵੈ । ” 
- ਗਉ ੫, ੭੮, ੧":੧ (178) 
“ਤੂੰ ਵਿਸਰਹਿ ਤਾਂ ਸਭੁ ਕੋ ਲਾਗੂ ਚੀਤਿ ਆਵਹਿ ਤਾਂ ਸੇਵਾ। ” (ਯਾਦ ਆਵੇ) 
- ਆਸਾ ੫. ੪੯, ੧੧ (383) 
“ਜਉ ਮੈ ਅਪੁਨਾ ਸਾਹਿਬੁ ਚੀਤਿ। ” (ਯਾਦ ਕੀਤਾ) 
- ਆਸਾ ੫, ੮੦, ੨੧ (390) 
(1) ਚਿਤਰਾ, ਇਕ ਜੰਗਲੀ ਜਾਨਵਰ 
“ਬੰਤਰ ਚੀਤੇ ਅਰੁ ਸਿੰਘਾਤਾ। ?? 
- ਭੈਰ ਕਬ, ੧੩, ੪:੨ (1160) 
(2) ਚਿਤਰੇ ਹਨ 
“ਕਿਨਿ ਓਇ ਚੀਤੇ ਚੀਤਨਹਾਰੇ । ” 
- ਗਉ ਕਬ, ੨੯, ੧:੨ (329) 


- ਬਸੰ ਕਬ, ੧, ੨:੨ (1196) 


- ਗਉ ੫, ੧੪੪", ੨:੧ (211) 
“ਤਹ ਬੇਦ ਕਤੇਬ ਕਹਾ ਕੋਊ ਚੀਨ। ” (ਸਮਝਦਾ/ਵਿਚਾਰਦਾ ਸੀ) 
- ਗਉਂ ੫. ਸੁਖ ੨੧, ੫:੪ (291) 


ਹੋਰ ਰੂਪ: 
ਚੀਨਈ - 
“ਅੰਤਰਿ ਬ੍ਰਹਮੁ ਨ ਚੀਨਈ ਮਨਿ ਮੂਰਖੁ ਗਾਵਾਰੁ। ” (ਪਛਾਣਦਾ) 
- ਸਿਰੀ ੪, ਵਾਰ ੧੦ਸ, ੩, ੧:੨ (86) 
“ਮੂਰਖੁ ਸਬਦੁ ਨ ਚੀਨਈ ਸੁਝ ਬੁਝ ਨਹ ਕਾਇ। ” 
ਰਹ --.ਹ - ਗਉ ੫, ਬਾਅ, ੫੩:੪ (938) 


ਚੀਨਸਿ - 
“ਜਬ ਨਹੀ ਚੀਨਸਿ ਆਤਮ ਰਾਮ। ” (ਸਮਝਿਆ) 
- ਗਉਂ ਕਬ, ੪, ੧":੨ (324) 





1630 


“ਆਤਮ ਮਹਿ ਰਾਮੁ ਰਾਮ ਮਹਿ ਆਤਮੁ ਚੀਨਸਿ ਗੁਰ ਬੀਚਾਰਾ। ” (ਸਮਝਦੀ ਹੈ) 

- ਭੈਰ ੧, ਅਸ ੧, ੧੧ (1153) 
ਸਮਝਦਾ, ਪਛਾਣਦਾ 
“ਤਤੁ ਨ ਚੀਨਹਿ ਬੰਨਹਿ ਪੰਡ ਪਰਾਲਾ। ” 

- ਗਉਂ ੩, ਅਸ ੪, ੨:੩ (231) 
ਹੋਰ ਰੂਪ: 
ਚੀਨਹੁ - 
“ਭਰਮੁ ਚੁਕਾਵਹੁ ਗੁਰਮੁਖਿ ਲਿਵ ਲਾਵਹੁ ਆਤਮੁ ਚੀਨਹੁ ਭਾਈ । ”! (ਸਮਝੋ, ਪਛਾਣੋ) 

- ਰਾਮ ੫. ੨. ੩੯੧ (883) 


ਸਮਝਕੇ 
“ਚੀਨਤ ਚੀਤੁ ਨਿਰੰਜਨ ਲਾਇਆ। ” 


- ਗਉ ਕਬ, ੨੭. ੩:੧ (328) 


“ਤਾ ਤੇ ਰਮਈਆ ਘਟਿ ਘਟਿ ਚੀਨਾ। ” 
- ਗਉ ੫. ਅਸ ੧, ੧:੪ (235) 
“ਗੁਰ ਕਾ ਸਬਦੁ ਰਿਦੇ ਮਹਿ ਚੀਨਾ। ” (ਵਿਚਾਰਿਆ) 
- ਬਿਲਾ ੫, ੧੨, ੧:੧ (804) 
“ਘਟਿ ਘਟਿ ਰਮਈਆ ਸਭ ਮਹਿ ਚੀਨਾ। ” 
- ਗੋਂਡ ੫, ੧੩, ੧:੪ (866) 


- ਗਉ ੫, ੧੦੭, ੧":੨ (187) 
“ਆਤਮੁ ਚੀਨਿ ਰਹੈ ਲਿਵ ਲਾਇਆ। ”! (ਪਛਾਣਕੇ) 

- ਆਸਾ ੧, ੧੭, ੩੦੨ (354) 
“ਸਬਦੁ ਚੀਨਿ ਸਦਾ ਸੁਖੁ ਪਾਇਆ। ” (ਸਮਝਕੇ) 

- ਆਸਾ ੩, ੨੪, ੧:੩ (423) 
ਹੋਰ ਰੂਪ: 
ਚੀਨਿਉ - 
“ਗੁਰ ਕਾ ਸਬਦੁ ਨ ਚੀਨਿਓ ਫਿਰਿ ਫਿਰਿ ਜੋਨੀ ਪਾਇ। ”? 

- ਗਉਂ ੩, ੩੬, ੨:੨ (162) 

ਚੀਨਿਆਂ - 
“ਨਿਰਭਉ ਨਿਰੰਕਾਰ ਨਹੀ ਚੀਨਿਆ ਜਿਉ ਹਸਤੀ ਨਾਵਾਏ। ” (ਸਮਝਿਆ, 
ਪਛਾਣਿਆ) 

- ਗਉ ੫, ੧੫੨", ੩੨ (213) 


(1) ਖੋਜਿਆ ਹੈ 





1631 


“ਗਤਿ ਮਿਤਿ ਪਾਈ ਆਤਮੁ ਚੀਨੀ। ” 
- ਗਉਂ ੧, ਅਸ ੧੫, ੪:੩ (227) 
(2) ਸਮਝੀ ਜਾਂਦੀ ਹੈ 
“ਸੰਤ ਵਡਾਈ ਹਰਿ ਜਸੁ ਚੀਨੀ। ? 
- ਧਨਾ ੫, ੨੩, ੨੨ (676) 


ਚੀਨੀਐ ---- ਪਛਾਣੀਦਾ 


“ਗੁਰ ਬਿਨੁ ਆਪੁ ਨ ਚੀਨੀਐ ਕਹੇ ਸੁਣੇ ਕਿਆ ਹੋਇ। ”? 
- ਸਿਰੀ ੧, ਅਸ ੮, ੮੨ (58) 


“ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸੂ ਉਪਾਏ । ” (ਸਮਝੇ ਭਾਵ ਵੇਖੇ, ਅਸਾਂ ਜਨਮ 
ਧਾਰੇ) 


ਚੀਨੈ - 


“ਹਰਿ ਜਪਿ ਜੀਅਰੇ ਛੁਟੀਐ ਗੁਰਮੁਖਿ ਚੀਨੈ ਆਪੁ। ? (ਸਮਝੇ, ਵਿਚਾਰੇ) 
- ਸਿਰੀ ੧, ੧੭, ੩:੩ (20) 


- ਗਉ ੧, ਅਸ ੧੭, ੨:੧ (156) 


ਚੀਨੋ - 
“ਆਪਨ ਰਾਮੁ ਨ ਚੀਨੋ ਖਿਨੂਆ। ” (ਪਛਾਣਿਆ) 
- ਟੋਡੀ ੫, ੧੬, ੧੧ (715) 
ਦੇਖ, ਸਮਝ 
“ਪਰ੍ਭ ਅਬਿਨਾਸੀ ਘਟਿ ਘਟਿ ਢੀਨ੍। ” 
- ਆਸਾ ੫, ੨੩, ੪੧੨ (376) 
“ਗੋਬਿੰਦ ਬਿਸਰੇ ਕਵਨ ਦੁਖ ਗਨੀਅਹਿ ਸੁਖੁ ਨਾਨਕ ਹਰਿ ਪਦ ਚੀਨ । ” (ਸਮਝਨ 
ਵਿਚ) 
- ਸਾਰ ੫, ੧੦੮, ੨੩੨ (1225) 
ਹੋਰ ਰੂਪ: 
ਚੀਨ੍ਸੀ - 
“ਪਾਰਬ੍ਰਹਮੁ ਜਿ ਚੀਨ੍ਸੀ ਆਸਾ ਤੇ ਨ ਭਾਵਸੀ। ” (ਸਮਝੇਗਾ, ਅਨੁਭਵ ਕਰੇਗਾ) 
- ਆਸਾ ਨਾਮ, ੫. ੧2੧ (486) 


ਚੀਨ੍ਹੀ - 
“ਗੁਰ ਕਾ ਸਬਦੁ ਨ ਚੀਨ੍ਹੀ ਤਤੁ ਸਾਰੁ ਨਿਰੰਤਰ। ? (ਖੋਜਦੇ, ਸਮਝਦੇ) 
- ਆਸਾ ੧, ਅਸ ੧੪, ੩੯੨ (419) 


ਚੀਨਾ << 
“ਮਨ ਤਨ ਰਸਨਾ ਹਰਿ ਚੀਨਾ। ” (ਵਿਚਾਰਿਆ) 
- ਬਿਲਾ ੫, ੭੨, ੧":੨ (823) 
“ਵਡਭਾਗੀ ਮੇਲਾਵੜਾ ਗੁਰਮੁਖਿ ਪਿਰੁ ਚੀਨ੍ਾ ਰਾਮ। ” (ਪਛਾਣਿਆ) 
- ਬਿਲਾ ੫, ਛੰਤ ੫, ੨:੨ (848) 
ਚੀਨੀਾਂ - 





1632 


“ਜੋਲਾਹੇ ਘਰੁ ਅਪਨਾ ਚੀਨਾਂ ਘਟ ਹੀ ਰਾਮੁ ਪਛਾਨਾਂ। ? 
- ਆਸਾ ਕਬ, ੩੬, ੩੨ (484) 


“ਆਤਮੁ ਚੀਨਿ੍‌ ਪਰਮ ਸੁਖੁ ਪਾਇਆ। ” (ਸਮਝ ਕੇ) 
- ਆਸਾ ੫, ੧੫, ੪੨ (375) 
“ਸਬਦੁ ਚੀਨਿ ਸਹਜ ਘਰਿ ਆਵਹੁ। ” (ਵਿਚਾਰ ਕੇ) 


ਚੀਨ੍ਿਆ - 
“ਆਪਾ ਪਦੁ ਨਿਰਬਾਣੁ ਨ ਚੀਨ੍ਿਆ ਇਨ ਬਿਧਿ ਅਭਿਉ ਨ ਚੂਕੇ । ” 
- ਆਸਾ ਕਬ, ੧, ੨੨ (475) 


ਚੀਨੇ - 
“ਗੁਰੂ ਧਿਆਇ ਹਰਿ ਚਰਨ ਮਨ ਚੀਨੇ । ” (ਵਿਚਾਰੇ) 
ਚੀਨੈ - 


“ਚੀਨੈ ਤਤੁ ਗਗਨ ਦਸ ਦੁਆਰ। ” 


- ਸ਼ੂਹੀ ੫, ੩੬, ੧":੧ (744) 


- ਆਸਾ ੧, ੨੦, ੩੩ (355) 


ਕਪੜਾ, ਵਸਤੂ 
“ਧਨਾਢਿ ਆਢਿ ਭੰਡਾਰ ਹਰਿ ਨਿਧਿ ਹੋਤ ਜਿਨਾ ਨ ਚੀਰ। ? 
- ਗੂਜ ੫, ਅਸ ੨, ੬:੧ (508) 


“ਜਉ ਤਨੁ ਚੀਰਹਿ ਅੰਗੁ ਨ ਮੋਰਉ। ”” 
- ਆਸਾ ਕਬ, ੩੫, ੨੧ (484) 


ਪਲਾ, ਵਿਸਤਾਰ, ਖਿਲਾਰਾ (ਸ਼ਬਦਾਰਥ /ਨਿਰਣੈ): ਬਲ, ਸ਼ਕਤੀ (ਮਹਾਨਕੋਸ਼) ਪਾਟ, 
ਚੌੜਾਈ, ਵਿਸਤਾਰ (ਸੰਥਿਆ) 
“ਕੋਇ ਨ ਜਾਣੈ ਤੇਰਾ ਕੇਵਡੁ ਚੀਰਾ। ? 


- ਆਸਾ ੧, ਸੋਦ ੨, ੧੧੨ (9) 


- ਆਸਾ ਫਰ, ੨, ੪੨ (488) 


“ਜਿਨ ਕੀ ਚੀਰੀ ਦਰਗਾਹ ਪਾਟੀ ਤਿਨਾ ਮਰਣਾ ਭਾਈ। ”” 
- ਆਸਾਂ ੧, ਅਸ ੧੨, ੫:੩ (418) 
(2) ਚਿੱਠੀ, ਸਦਾ 
“ਚੀਰੀ ਆਈ ਢਿਲ ਨ ਕਾਊ। ” 
- ਰਾਮ ੩, ਵਾਰ ੧੧ਸ, ੧, ੨:੧੪ (952) 
(3) ਹੁਕਮ, ਪਰਵਾਨਾ 
“ਚੀਰੀ ਜਾ ਕੀ ਨ ਫਿਰੈ ਸਾਹਿਬੁ ਸੋ ਪਰਵਾਣੁ । ” 
- ਸਾਰ ੪, ਵਾਰ ੫ਸ ੨, ੧:੨ (1239) 





1633 


“ਚੀਰੀ ਜਿਸ ਕੀ ਚਲਣਾ ਮੀਰ ਮਲਕ ਸਲਾਰ। ? 
- ਸਾਰ ੪, ਵਾਰ ਪਸ, ੨, ੧:੩ (1239) 


=<== ਚੀਰਦਾ/ਕੱਟਦਾ ਹੈ 
“ਉਹ ਝੂਲੈ ਉਹ ਚੀਰੀਐ ਸਾਕਤ ਸੰਗੁ ਨ ਹੇਰਿ।” 
- ਸਲੋ ਕਬੁ, ੮੮:੨ (1369) 


ਕਪੜਾ 
“ਕਾਇਆ ਕਚੀ ਕਚਾ ਚੀਰੁ ਹੰਢਾਏ । ” 


- ਮਾਝ ੩, ਅਸ ੫, ੨੯੧ (111) 


ਹਦ, ਹਲਕੇ 
“ਸਭੁ ਕੋ ਜਮ ਕੇ ਚੀਰੇ ਵਿਚਿ ਹੈ ਜੇਤਾ ਸਭੁ ਆਕਾਰੁ । ? 
- ਬਿਲਾ ੪, ਵਾਰ ੫ਸ, ੩, ੨੨ (851) 
ਹੋਰ ਰੂਪ: 
ਚੀਰੈ - 
“ਹਰਿ ਜੀ ਸਚਾ ਸਚੁ ਤੂ ਸਭੁ ਕਿਛੁ ਤੇਰੈ ਚੀਰੈ। ” (ਹਦਬੰਦੀ, ਵਸ ਵਿਚ ਹੈ) 
- ਸਿਰੀ ੩, ੬੩, ੧੧ (38) 


(1) ਹਦ ਵਿਚ, ਵਸ ਵਿਚ, ਵੇਖੋ “ਚੀਰੇ ? 
“ਸਭੁ ਜਗੁ ਹੈ ਤਿਸ ਹੀ ਕੈ ਚੀਰੈ। ” (ਵਸ ਵਿਚ, ਪਲੇ ਵਿਚ) 

- ਮਾਰੂ ੩, ਸੋਲਾ ੫, ੧:੨ (1048) 
(2) ਪਰਚੀ, ਚਿਠੀ 
“ਹੁਕਮੁ ਭਇਆ ਰਹਣਾ ਨਹੀ ਧੁਰਿ ਫਾਟੇ ਚੀਰੈ। ” 

- ਮਾਰੂ ੧, ਅਸ ੬, ੧:੧ (1012) 
(3) ਕਟੇ, ਚੀਰੇ 
“ਫਰੀਦਾ ਰਤੀ ਰਤੁ ਨ ਨਿਕਲੈ ਜੇ ਤਨੁ ਚੀਰੈ ਕੋਇ। ”” 

- ਸਲੋ ਫਰ, ੫੧:੧ (1380) 


ਚੁਆਇਆ -- ਟਪਕਾਇਆ 
“ਤਿਸੁ ਮਹਿ ਧਾਰ ਚੂਐ ਅਤਿ ਨਿਰਮਲ ਰਸ ਮਹਿ ਰਸਨ ਚੁਆਇਆ। ” 
- ਸਿਰੀ ਕਬ, ੩, ੨੨ (92) 
“ਰਾਮ ਨਾਮੁ ਗੁਰਿ ਉਦਕੁ ਚੁਆਇਆ ਫਿਰਿ ਹਰਿਆ ਹੋਆ ਰਸਿਆ। ? (ਚੋਅ 
ਦਿਤਾ, ਟਿਪਕਾ ਦਿਤਾ) 
- ਬਸੰ ੪, ਅਸ ੧, ੨:੨ (1191) 
ਹੋਰ ਰੂਪ: 
ਚੁਆਇਆਥਾ - 
“ਅਨਹਦ ਸਬਦੁ ਦਸਮ ਦੁਆਰਿ ਵਜਿਓ ਤਹ ਅੰਮ੍ਰਿਤ ਨਾਮ ਚੁਆਇਆਥਾ। ” 
(ਚੋਅ ਰਿਹਾ ਹੈ) 
- ਮਾਰੂ ੫, ਅਸ ੧੨, ੨:੨ (1002) 
ਚੁਆਈਐ - 





1634 


“ਭਾਠੀ ਭਵਨੁ ਪ੍ਰੇਮ ਕਾ ਪੋਚਾ ਇਤੁ ਰਸਿ ਅਮਿਉ ਚੁਆਈਐ। ” (ਚੋਈਦਾ ਹੈ) 
- ਆਸਾ ੧, ੩੮, ੧੨ (360) 
ਚੁਆਵਉ - 
“ਮਨੁ ਮਤਵਾਰ ਮੇਰ ਸਰ ਭਾਠੀ ਅੰਮ੍ਰਿਤ ਧਾਰ ਚੁਆਵਉ। ” 
- ਕੇਦਾ ਕਬ, ੩, ੧:੨ (1123) 
ਚੁਆਂਵੈ - 
“ਤਹ ਅਨਹਤ ਧੁਨੀ ਬਾਜਹਿ ਨਿਤ ਬਾਜੇ ਨੀਝਰਧਾਰ ਚੁਆਵੈਗੋ । ” 
- ਕਾਨ ੪, ਅਸ ੧, ੩:੨ (1308) 
ਚੁਐ - 
“ਤਿਸੁ ਮਹਿ ਧਾਰ ਚੁਐ ਅਤਿ ਨਿਰਮਲ ਰਸ ਮਹਿ ਰਸਨ ਚੁਆਇਆ। ” (ਚੋਦੀ 
ਹੈ, ਟਪਕਦੀ ਹੈ) 
- ਸਿਰੀ ਕਬ, ੩, ੨੨ (92) 
““ਗਗਨਿ ਰਸਾਲ ਚੁਐ ਮੇਰੀ ਭਾਠੀ। ” (ਮੇਰੀ ਦਸਮ ਦੁਆਰ ਰੂਪੀ ਭੱਠੀ ਵਿਚ 
ਸੁੰਦਰ ਅੰਮ੍ਰਿਤ ਚੋਅ ਰਿਹਾ ਹੈ) 
- ਗਉ ਕਬ, ੨੭, ੧:੧ (328) 


“ਨਉ ਦਰਵਾਜ ਨਵੇ ਦਰ ਫੀਕੇ ਰਸੁ ਅੰਮ੍ਰਿਤ ਦਸਵੇ ਚੁਈਜੈ। ” 
- ਕਲਿ ੪, ਅਸ ੧, ੨:੧ (1323) 


“ਚਿੜੀ ਚੁਹਕੀ ਪਹੁ ਫੁਟੀ ਵਗਨਿ ਬਹੁਤੁ ਤਰੰਗ । ” 
- ਗਉ ੫. ਵਾਰ ੬ਸ, ੫. ੧:੧ (319) 


“ਆਵਣੁ ਜਾਣੁ ਨ ਚੁਕਈ ਮਰਿ ਜਨਮੈ ਹੋਇ ਖੁਆਰੁ । ? 
- ਸਿਰੀ ੧, ੧੩, ੩:੩ (19) 
“ਸਹਸਾ ਮੂਲਿ ਨ ਚੁਕਈ ਵਿਚਿ ਵਿਸਟਾ ਪਚੈ ਪਚਾਇ। ” (ਦੂਰ ਹੋਣਾ) 
- ਗੂਜ ੩, ਵਾਰ ੧੦ਸ, ੩, ੨੫ (512) 
“ਹਉਮੈ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰੁ। ” (ਦੂਰ ਹੁੰਦੀ ਭਾਵ ਲਹਿੰਦੀ) 
- ਵਡ ੪, ਵਾਰ ੨੧ਸ, ੩, ੧:੩ (594) 


“ਤੁਧਹੁ ਭੁਲੇਸਿ ਜਮਿ ਜਮਿ ਮਰਦੇ ਤਿਨ ਕਦੇ ਨ ਚੁਕਨਿ ਹਾਵੇ । ” 
- ਰਾਮ ੫, ਵਾਰ ੯ਸ, ੫, ੧੨ (961) 


- ਆਸਾ ੫. ੫੩. ੧":੧ (384) 


“ਮਨ ਰੇ ਦੂਜਾ ਭਾਉ ਚੁਕਾਇ। ” (ਦੂਰ ਕਰ) 





1635 


- ਸਿਰੀ ੩, ੫੨, ੧":੧ (33) 
“ਜਿਨੀ ਇਕੁ ਪਛਾਣਿਆ ਦੂਜਾ ਭਾਉ ਚੁਕਾਇ। ” (ਦੂਰ ਕਰਕੇ) 
- ਸਿਰੀ ੩, ੬੨, ੩:੩ (38) 
ਚੁਕਾਇਓ - 
“ਗੁਣ ਨਿਧਾਨ ਨਾਨਕੁ ਜਸੁ ਗਾਵੈ ਸਤਿਗੁਰਿ ਭਰਮੁ ਚੁਕਾਇਓ । ” 
- ਸੋਰ ੫, ੨੯, ੨:੧ (617) 
ਚੁਕਾਇਓਨੁ - 
“ਗੁਰਮੁਖਿ ਝਗੜੁਹ ਚੁਕਾਇਓਨੁ । ” (ਮੁਕਾ ਦਿਤਾ) 
- ਸੂਹੀ ੩, ਵਾਰ ੧੪:੩ (790) 
ਚੁਕਾਇਆ - 
“ਅਨਦਿਨੁ ਭਗਤਿ ਕਰਹਿ ਦਿਨੁ ਰਾਤੀ ਹਉਮੈ ਮੋਹੁ ਚੁਕਾਇਆ। ” (ਦੂਰ ਕੀਤਾ) 
- ਸਿਰੀ ੩, ਅਸ ੧੮, ੫:੨ (65) 
“ਪੰਚਾ ਤੇ ਮੇਰਾ ਸੰਗੁ ਚੁਕਾਇਆ। ”” (ਮੁਕਾ/ਤੋੜ ਦਿਤਾ) 
- ਆਸਾ ਕਬ, ੩, ੨੨ (476) 
ਚੁਕਾਇਸੀ - 
“ਹੁਕਮੀ ਹੋਇ ਨਿਬੇੜੁ ਭਰਮੁ ਚੁਕਾਇਸੀ ਜੀਉ। ” (ਦੂਰ ਕਰੇਗਾ) 
- ਧਨਾ ੧, ਛੰਤ ੨, ੨੨ (688) 
ਚੁਕਾਇਦਾ - 
“ਆਪੇ ਮੁਕਤਿ ਦਾਨੁ ਮੁਕਤੀਸਰੁ ਮਮਤਾ ਮੋਹੁ ਚੁਕਾਇਦਾ। ” (ਦੂਰ ਕਰਦਾ ਹੈ) 
- ਮਾਰੂ ੧, ਸੋਲਾ ੧੪, ੧੪੩ (1035) 
ਚੁਕਾਈ ---- ਦੂਰ ਕੀਤੀ 
“ਮੇਰ ਤੇਰ ਜਬ ਇਨਹਿ ਚੁਕਾਈ। ” 
- ਗਉਂ ੫, ਅਸ ੧, ੨:੩ (235) 
ਹੋਰ ਰੂਪ: 
ਚੁਕਾਈਅਨੁ - 
“ਦੁਬਿਧਾ ਮੈਲੁ ਚੁਕਾਈਅਨੁ ਹਰਿ ਰਾਖਿਆ ਉਰ ਧਾਰਿ। ? 
- ਸਿਰੀ ੩, ੫੬, ੧:੩ (35) 


ਚੁਕਾਈਐ - 
“ਸਤਿਗੁਰ ਸੇਵਿ ਨਿਸੰਗੁ ਭਰਮੁ ਚੁਕਾਈਐ । ”” 


- ਮਾਝ ੧, ਵਾਰ ੧੫:੧ (145) 


“ਸਚਾ ਤਾਲੂ ਪੂਰੇ ਮਾਇਆ ਮੋਹੁ ਚੁਕਾਏ ਸਬਦੇ ਨਿਰਤਿ ਕਰਾਵਣਿਆ। ” 

- ਮਾਝ ੩, ਅਸ ੨੧, ੩:੩ (121) 
“ਸਤਿਗੁਰੁ ਸੇਵੇ ਭਰਮੁ ਚੁਕਾਏ। ” (ਦੂਰ ਕਰਦਾ ਹੈ) 

- ਬਿਲਾ ੩, ਵਾਰ ੨, ੯੫ (843) 


“ਅਨਦਿਨੁ ਨਾਮਿ ਰਤਾ ਦਿਨੁ ਰਾਤੀ ਮਾਇਆ ਮੋਹੁ ਚੁਕਾਹਾ ਹੇ। ” 
- ਮਾਰੂ ੩, ਸੋਲਾ ੧੩, ੮:੩ (1057) 





ਚੁਕਾਵਹਿਗੇ -- 


1636 


- ਗਉਂ ੩, ੩੫, ੧":੧ (162) 
ਦੂਰ ਹੋਣਗੇ 
“ਜਬ ਚੂਕੈ ਪੰਚ ਧਾਤੁ ਕੀ ਰਚਨਾ ਐਸੇ ਭਰਮੁ ਚੁਕਾਵਹਿਗੇ । ” 
- ਮਾਰੂ ਕਬ, ੪, ੨:੧ (1103) 
ਦੂਰ ਕਰੋ 
“ਭਰਮੁ ਚੁਕਾਵਹੁ ਗੁਰਮੁਖਿ ਲਿਵ ਲਾਵਹੁ ਆਤਮੁ ਚੀਨਹੁ ਭਾਈ । ” 
- ਰਾਮ ੫. ੨. ੩੯੧ (883) 
ਹੋਰ ਰੂਪ: 
ਚੁਕਾਵਹੇ - 
“ਭਰਮੋ ਭੁਲਾਵਾ ਤੁਝਹਿ ਕੀਆ ਜਾਮਿ ਏਹੁ ਚੁਕਾਵਹੇ। ” (ਦੂਰ ਕਰੇ) 
- ਵਡ ੧, ਛੰਤ ੨, ੫:੫ (567) 


- ਦੁਰ ਕਰ ਲੈਦਾ ਹੈ 


“ਹਉਮੈ ਮਾਰਿ ਸਦਾ ਸੁਖੁ ਪਾਇਆ ਮਾਇਆ ਮੋਹੁ ਚੁਕਾਵਣਿਆ। ” 
- ਮਾਝ ੩, ਅਸ ੨, ੧:੩ (110) 


“ਹੋਇ ਮੁਸਲਿਮੁ ਦੀਨ ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੈ। ”” 
- ਮਾਝ ੧, ਵਾਰ ੮ਸ, ੧, ੧:੩ (141) 


“ਹਿੰਸਾ ਮਮਤਾ ਮੋਹੁ ਚੁਕਾਂਵੈ। ” (ਛਡ ਦੇਵੇ) 
- ਬਿਲਾ ੧, ਥਿਤੀ ੧੩:੨ (840) 
ਹੋਰ ਰੂਪ: 
ਚੁਕਾਵੈਗੋ - 
“ਜੋ ਜੋ ਭਗਤੁ ਹੋਇ ਸੋ ਪੂਜਹੁ ਭਰਮਨ ਭਰਮੁ ਚੁਕਾਵੈਗੋ । ” (ਦੂਰ ਕਰੇਗਾ) 
- ਕਾਨ ੪, ਅਸ ੨, ੬੧੨ (1309) 


“ਜੇ ਬਾਹਰਹੁ ਭੁਲਿ ਚੁਕਿ ਬੋਲਦੇ ਭੀ ਖਰੇ ਹਰਿ ਭਾਣੇ । ” 
- ਆਸਾਂ ੪, ਛੰਤ ੧੯, ੧:੨ (450) 
(2) ਮੁਕ ਗਿਆ, ਦੂਰ ਹੋ ਗਿਆ 
“ਮਨਮੁਖਾ ਨੋ ਕੋ ਨ ਵਿਸਹੀ ਚੁਕਿ ਗਇਆ ਵੇਸਾਸੁ । ? 
- ਸੋਰ ੪, ਵਾਰ ੩ਸ, ੩, ੧:੭ (643) 


“ਗੁਰੁ ਅਮਰਦਾਸੁ ਪਰਸੀਐ ਅਭਉ ਲਭੈ ਗਉ ਚੁਕਿਹਿ। ? 
- ਸਵ ੩, ੧੪:੪ (1394) 





1637 


ਉਕੀ, ਖੁੰਝੀ 
“ਜੇ ਭੁਲੀ ਜੇ ਚੁਕੀ ਸਾਂਈ ਭੀ ਤਹਿੰਜੀ ਕਾਢੀਆ। ”? 

- ਸੂਹੀ ੫, ਅਸ ੪, ੧੧੧ (761) 
ਹੋਰ ਰੂਪ: 
ਚੁਕੇ - 
“ਓਇ ਬੋਲੇ ਕਿਸੈ ਨ ਭਾਵਨੀ ਮੁਹ ਕਾਲੇ ਸਤਿਗੁਰ ਤੇ ਚੁਕੇ। ” (ਭੁਲੇ ਹੋਏ ਭਾਵ 
ਵਿਛੜੇ ਹੋਏ) 

- ਗਉ ੪, ਵਾਰ ੮:੫ (304) 

(2) ਮੁਕ ਗਈ, ਦੂਰ ਹੋ ਗਈ 
“ਗੁਣ ਨਿਧਾਨ ਨਾਨਕ ਪ੍ਰਭੁ ਮਿਲਿਆ ਸਗਲ ਚੁਕੀ ਮੁਹਤਾਈਐ। ”” 

- ਸਾਰ ੫, ੪੯, ੨੧੨ (1214) 


ਹੋਰ ਰੂਪ: 
ਚੁਕੇ - 
“ਦਇਆ ਧਾਰੀ ਸਮਰਥਿ ਚੁਕੇ ਬਿਲ ਬਿਲਾਪ। ” 


- ਗੂਜ ੫, ਵਾਰ ੧੩:੩ (521) 
ਚੁਕੈ - 
“ਸਹਸਾ ਮੁਲਿ ਨ ਚੁਕੈ ਵਿਕਾਰਾ। ” (ਮੁਕੇ, ਦੂਰ ਹੋਵੇ) 
੍‌ _- ਮਾਰੂ ੩, ਸੋਲਾ ੧੮, ੯:੨ (1062) 


(1) ਟੁਕੜਾ, ਖੰਡ 
“ਨਾਨਕ ਤਾ ਕਾ ਦਾਸੁ ਹੈ ਬਿੰਦ ਬਿੰਦ ਚੁਖ ਚੁਖ ਹੋਇ। ” 
- ਧਨਾ ੧, ੧, ੪:੨ (660) 
(2) ਥੋੜਾ, ਤਨਿਕ 
“'ਢਚੁਖ ਚੁਖ ਲੇ ਗਏ ਬਾਂਢੇ ਬਾਟਿ। ” 
- ਭੈਰ ੫, ੪, ੩੨ (1136) 
(3) ਰਤੀ ਕੁ, ਥੋੜਾ 
“ਨਾਨਕ ਚਸਿਅਹੁ ਚੁਖ ਬਿੰਦ ਉਪਰਿ ਆਖਣੁ ਦੋਸੁ । ”? 
- ਸਾਰ ੪, ਵਾਰ ੧੦ਸ, ੧, ੨:੪ (1241) 
“ਫਰੀਦਾ ਜਿ ਦਿਹਿ ਨਾਲਾ ਕਪਿਆ ਜੇ ਗਲੂ ਕਪਹਿ ਚੁਖ। ” 
- ਸਲੋ ਫਰ, ੭੬:੧ (1381) 
ਹੋਰ ਰੂਪ: 
ਚੁਖਾ - 
“ਤੇ ਸੰਤ ਭਲੇ ਗੁਰਸਿਖ ਹੈ ਜਿਨ ਨਾਹੀ ਚਿੰਤ ਪਰਾਈ ਚੁਖਾ। ” (ਰਤੀ ਵੀ) 
- ਵਡ ੪, ਵਾਰ ੬:੪ (588) 
ਚੁਣਦੇ ਹਨ, ਪੰਛੀਆਂ ਦਾ ਚੁੰਜ ਨਾਲ ਦਾਣੇ/ਚੋਗ ਚੁਗਣਾ 
“ਸੰਤ ਚੁਗਹਿ ਨਿਤ ਗੁਰਮੁਖਿ ਹੋਈ । ? (ਗੁਰਮੁਖ ਹੰਸ ਬਣ ਨਿਰਮਲ ਸਾਗਰ ਤੋ 
ਨਾਮ ਰੂਪੀ ਮੋਤੀ ਚੁਣਦੇ ਹਨ) 
- ਮਾਝ ੩, ਅਸ ੩੨, ੪੧੨ (128) 





1638 


“ਹਰਿ ਰਸੁ ਚੋਗ ਚੁਗਹਿ ਪ੍ਰਭ ਭਾਵੈ । ” 
- ਧਨਾ ੧, ਅਸ ੧, ੧:੨ (685) 


“ਹੰਸਾ ਹੀਰਾ ਮੋਤੀ ਚੁਗਣਾ ਬਗੁ ਡਡਾ ਭਾਲਣ ਜਾਵੈ । ? 
- ਰਾਮ ੫. ਵਾਰ ੭ਸ, ੫, ੧:੮ (960) 
ਹੋਰ ਰੂਪ: 
ਚੁਗਣੂ - 
“ਅਧੁ ਗੁਲ੍ਹਾ ਚਿੜੀ ਕਾ ਚੁਗਣੁ ਗੈਣਿ ਚਿੜੀ ਬਿਲਲਾਇ। ” (ਖਾਣਾ, ਖੁਰਾਕ) 
- ਮਲਾ ੧, ਵਾਰ ੧੯ਸ, ੧, ੨੫ (1286) 
ਚੁਣਦੇ ਭਾਵ ਭਾਲ ਕੇ ਚੁੰਜ ਨਾਲ ਚੁਕ ਚੁਕ ਕੇ ਖਾਂਦੇ 
““ਖੇਲਿ ਗਏ ਸੇ ਪੰਖਣੂੰ ਜੋ ਚੁਗਦੇ ਸਰ ਤਲਿ। ” 
- ਸਿਰੀ ੧, ਅਸ ੧੧, ੮:੧ (60) 
ਚੁੰਜ ਨਾਲ ਚੁਣ ਕੇ ਖਾਂਦੇ ਹਨ 
“ਕਕਰੁ ਚੁਗਨਿ ਥਲਿ ਵਸਨਿ ਰਬ ਨ ਛੋਡਨਿ ਪਾਸੁ। ? 
- ਸਲੋ ਫਰ, ੧੦੧੨ (1383) 
(ਫਾ. ਚੁਗਲ) ਪਿੱਠ ਪਿਛੇ ਨਿੰਦਾ/ਬੁਰਾਈ ਕਰਨ ਵਾਲਾ 
“ਹਰਿ ਕੀ ਵਡਿਆਈ ਵਡੀ ਹੈ ਜਾ ਨ ਸੁਣਦੀ ਕਹਿਆ ਚੁਗਲ ਕਾ। ” 
- ਸਿਰੀ ੪, ਵਾਰ ੬:੪ (84) 


“ਪਰਾਈ ਜੋ ਨਿੰਦਾ ਚੁਗਲੀ ਨੋ ਵੇਮੁਖੁ ਕਰਿ ਕੈ ਭੇਜਿਆ ਓਥੈ ਭੀ ਮੁਹੁ ਕਾਲਾ ਦੁਹਾ 
ਵੇਮੁਖਾ ਦਾ ਕਰਾਇਆ। ” 
- ਗਉਂ ੪, ਵਾਰ ੧੨ਸ, ੪, ੧:੩ (306) 


“ਜਿਸੁ ਅੰਦਰਿ ਚੁਗਲੀ ਚੁਗਲੋ ਵਜੈ ਕੀਤਾ ਕਰਤਿਆ ਓਸ ਦਾ ਸਭੁ ਗਇਆ। ” 
- ਗਉਂ ੪, ਵਾਰ ੧੫ਸ, ੪, ੧:੩ (308) 


ਚੁਗਾਇਦਾ --- ਚੁਗਾਉਂਦਾ ਹੈ 
“ਗੁਰਮੁਖਿ ਸਹਜਿ ਰਵੈ ਗੁਣ ਗਾਵੈ ਹਰਿ ਰਸੁ ਚੋਗ ਚੁਗਾਇਦਾ। ” 
- ਮਾਰੂ ੧, ਸੋਲਾ ੧੩, ੭:੩ (1033) 


“ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ। ” 

- ਗੂਜ ੫, ਸੋਦ ੫, ੩:੧ (10) 
ਚੁਣ ਕੇ, ਚੁੰਝ ਨਾਲ ਚੁਕ ਕੇ 
“ਕਬੀਰ ਚੁਗੈ ਚਿਤਾਰੈ ਭੀ ਚੁਗੈ ਚੁਗਿ ਚੁਗਿ ਚਿਤਾਰੇ । ” 

- ਸਲੋ ਕਬ, ੧੨੩੧ (1371) 





1639 


“ਪੰਖੀ ਬਿਰਖਿ ਸੁਹਾਵੜਾ ਸਚੁ ਚੁਗੈ ਗੁਰ ਭਾਇ। ”” 
- ਸਿਰੀ ੩, ੨੦, ੧:੧ (66) 
---- ਜੋਗ ਮਤ ਅਨੁਸਾਰ ਖਿੰਚ ਕੇ ਬਾਹਰ ਕੱਢਣ ਵਾਲੀ ਨਾਲ, ਪਿੰਗਲਾ (ਖਬੀ) ਸੁਰ ਰੂਪ 
ਨਾੜੀ 
“ਡਭਾਠੀ ਗਗਨੁ ਸਿਛਿਆ ਅਰੁ ਚੁੰਕਿਆ ਕਨਕ ਕਲਸ ਇਕੁ ਪਾਇਆ। ”? 
- ਸਿਰੀ ਕਬ, ੩, ੨:੧ (92) 


- ਗਉਂ ਕਬ, ੩੫, ੧:੨ (330) 
(1) ਚੁਣ ਕੇ, ਛਾਂਟ ਕੇ, ਚੋਣ ਕਰਕੇ, ਵਖ ਕਰਕੇ 
“ਬਿਨੁ ਨਾਂਵੈ ਚੁਣਿ ਸੁਟੀਅਹਿ ਕੋਇ ਨ ਸੰਗੀ ਸਾਥਿ। ” 
- ਸਿਰੀ ੧, ਅਸ ੪, ੩੩ (55) 
(2) ਚੁਗ ਕੇ, ਹੋਰ ਵੇਖੋ “ਚੁਨਿ” 
“ਇਕਿ ਕੰਦ ਮੂਲੂ ਚੁਣਿ ਖਾਹਿ ਵਣ ਖੰਡਿ ਵਾਸਾ। ” 
- ਮਾਝ ੧, ਵਾਰ ੫:੧ (140) 
ਹੋਰ ਰੂਪ: 
ਚੁਣੀਅਹਿ - 
“ਏਨੀ ਫੁਲੀ ਰਉ ਕਰੇ ਅਵਰ ਕਿ ਚੁਣੀਅਹਿ ਡਾਲ। ”” 
- ਸੂਹੀ ੩, ਵਾਰ ੧੮ਸ, ੧, ੧੨ (791) 
ਚੁਣਨ ਵਿਚ, ਚੋਣ ਕਰਨ ਵਿਚ (ਸ਼ਦ਼ਲਦਚਟਨਿਗ) 
“ਮੇਲਤ ਚੁਨਤ ਖਿਨ ਪਲੁ ਚਸਾ ਲਾਗੈ ਤਬ ਲਗੁ ਮੇਰਾ ਮਨੁ ਰਾਮ ਗੁਨ ਗਾਵੈ। ? 
- ਆਸਾ ੪, ੬੨, ੨੨ (368) 


“ਬਨ ਖੰਡ ਜਾਇ ਜੋਗੁ ਤਪੁ ਕੀਨੋ ਕੰਦ ਮੂਲੁ ਚੁਨਿ ਖਾਇਆ। ” 
- ਸੋਰ ਕਬ, ੩, ੨੧ (654) 


ਹੋਰ ਰੂਪ: 
ਚੁਨਿਓ - 
“ਹਰਿ ਭਇਓ ਖਾਂਡੁ ਰੇਤੁ ਮਹਿ ਬਿਖਰਿਓ ਹਸਤੰ) ਚੁਨਿਓ ਨ ਜਾਈ। ? 
- ਰਾਮ ਕਬ, ੧੨, ੨੧ (972) 


ਚੁਨੀ - 
“ਹਰਿ ਹੈ ਖਾਂਡੁ ਰੇਤੁ ਮਹਿ ਬਿਖਰੀ ਹਾਥੀ ਚੁਨੀ ਨ ਜਾਇ। ”? 
- ਸਲੋ ਕਬ, ੨੩੮੧ (1377) 
ਖਾਮੋਸ਼ੀ, ਮੋਨ 
“ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ। ? 
- ਜਪੂ ੧, ੧੨ (1) 
“ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ। ”” 





1640 


- ਮਾਝ ੧, ਵਾਰ ੨੪ਸ, ੧, ੨:੩ (149) 
ਹੋਰ ਰੂਪ: 
ਚੁਪੈ - 
“ਆਆਖਣਿ ਜੋਰੁ ਚੁਪੈ ਨਹ ਜੋਰੁ । ? 
- ਜਪੁ ੧, ੩੩੦੧ (7) 


“ਕਰੈ ਗੁਮਾਨੁ ਚੁਭਹਿ ਤਿਸੁ ਸੂਲਾ ਕੋ ਕਾਢਨ ਕਉ ਨਾਹੀ। ” 
- ਰਾਮ ਕਬ, ੩, ੪੧ (969) 
ਹੋਰ ਰੂਪ: 
ਚੂੰਭੈ - 
“ਜਿਉ ਜਿਉ ਚਲਹਿ ਚੁਭੈ ਦੁਖੁ ਪਾਵਹਿ ਜਮਕਾਲੂ ਸਹਹਿ ਸਿਰਿ ਡੰਡਾ ਹੇ । ” 
- ਗਉ ੪, ਸੋਹ ੪, ੨:੨ (13) 


- ਆਸਾ ਫਰ, ੧, ੩:੨ (488) 


“ਆਪਨੜੈ ਘਰਿ ਜਾਈਐ ਪੈਰ ਤਿਨਾ ਦੇ ਚੁੰਮਿ। ” (ਬੋਸਾ ਲੈ, ਚੁੰਮ) 
- ਸਲੋ ਫਰ, ੭:੨ (1378) 
ਚੁਰਾਇਆ --- ਚੋਰੀ ਕੀਤੀ 
“ਹਮ ਅਪਰਾਧ ਪਾਪ ਬਹੁ ਕੀਨੇ ਕਰਿ ਦੁਸਟੀ ਚੋਰ ਚੁਰਾਇਆ। ” 
- ਗਉਂ ੪, ੬੩, ੪:੧ (172) 
“ਭਲਕੇ ਉਠਿ ਨਿਤ ਪਰ ਦਰਬੁ ਹਿਰਹਿ ਹਰਿ ਨਾਮੁ ਚੁਰਾਇਆ। ” (ਲੁਕਾ ਰਖਿਆ, 
ਭਾਵ ਉਚਾਰਨ ਨ ਕੀਤਾ) 
- ਸਾਰ ੪, ਵਾਰ ੧੭:੩ (1244) 
ਹੋਰ ਰੂਪ: 
ਚੋਰਾਏ - 
“ਕਾਹੂ ਬਿਹਾਵੈ ਪਰ ਦਰਬ ਚੋਰਾਏ। ” (ਚੁਰਾਨ ਵਿਚ) 
- ਰਾਮ ੫, ਅਸ ੩, ੩:੩ (914) 


“ਆਪਿ ਨ ਦੇਹਿ ਚੁਰੂ ਭਰਿ ਪਾਨੀ। ” 


- ਗਉਂ ਕਬ, ੪੪, ੨:੧ (332) 


“ਮਨ ਤਨੁ ਹੋਇ ਚੁਲੰਭੁ ਜੇ ਸਤਿਗੁਰ ਭਾਇਆ। ”” 
- ਸੂਹੀ ੧, ਅਸ ੩, ੧:੨ (751) 





1641 


- ਆਸਾ ੧, ਵਾਰ ੧੬ਸ, ੧, ੨੨੦ (472) 
(2) ਮੂੰਹ ਸਾਫ ਕਰਨ ਲਈ ਹੱਥ ਵਿਚ ਲਿਆ ਜਲ, ਕੁਰਲੀ 
“ਆਪੇ ਜਲੁ ਆਪ ਦੇ ਛਿੰਮਾ ਆਪੇ ਚੁਲੀ ਭਰਾਵੈ । ” 
- ਬਿਹਾ ੪, ਵਾਰ ੬:੩ (551) 
ਹੋਰ ਰੂਪ: 
ਚੁਲੀਆ - 
“ਨਾਨਕ ਚੁਲੀਆ ਸੁਚੀਆ ਜੇ ਭਰਿ ਜਾਣੈ ਕੋਇ। ” (ਕੁਰਲੀ) 
- ਸਾਰ ੪, ਵਾਰ ੭ਸ, ੧, ੨੧ (1240) 
(ਸੰ.) ਅੱਗ ਰੱਖਨ ਦੀ ਥਾਂ, ਭੋਜਨ ਪਕਾਉਣ ਲਈ ਜਿਥੇ ਅੱਗ ਬਾਲੀ ਦੀ ਹੈ। 
“ਇਕਨੀ ਦੁਧੁ ਸਮਾਈਐ ਇਕਿ ਚੁਲੈ ਰਹਨ੍ਿ ਚੜੇ । ? 
- ਆਸਾ ੧, ਵਾਰ ੨੪ਸ, ੧, ੧੨ (475) 
(ਫਾ. ਚੂੰ) ਜਿਵੇ, ਸਮਾਨ, ਤੁਲ 
“ਆਖਿਰ ਬਿਅਫਤਮ ਕਸ ਨ ਦਾਰਦ ਚੂੰ ਸਵਦ ਤਕਬੀਰ । ” 
- ਤਿਲੰ ੧, ੧, ੨੨ (721) 


“ਵਾਰੀ ਆਵੈ ਕਵਣੁ ਜਗਾਵੈ ਸੂਤੀ ਜਮ ਰਸੁ ਚੂਸਏ। ” 
- ਤੁਖਾ ੧, ਛੰਤ ੨, ੧:੩ (1110) 


ਹੋਰ ਰੂਪ: 

ਚੂਸੀਐ - 

“ਕਬੀਰ ਰਸ ਕੋ ਗਾਂਡੋ ਚੂਸੀਐ ਗੁਨ ਕਉ ਮਰੀਐ ਰੋਇ। ” (ਰਸ ਮੂੰਹ ਨਾਲ ਅਥਵਾ 
ਹੋਰ ਸਾਧਨ ਨਾਲ ਖਿਚ ਲੈਣਾ) 


- ਸਲੋ ਕਬ, ੭੧੧ (1368) 


ਮਲ/ਕੂੜਾ ਹੂੰਝਨ ਅਥਵਾ ਚੁਕਣ ਵਾਲਾ 
“ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ । ”” 
- ਸਿਰੀ ੧, ੪, ੧੧ (15) 


ਮਲ/ਕੂੜਾ ਹੂੰਝਨ ਅਥਵਾ ਚੁਕਣ ਵਾਲੀ ਇਸਤ੍ਰੀ, ਚੂਹੜੇ ਦਾ “ਇਸਤ੍ਰੀ” ਲਿੰਗ” 
“ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰ ਨਿੰਦਾ ਘਟ ਚੂਹੜੀ ਮੁਠੀ ਕ੍ਰੋਧਿ 
ਚੰਡਾਲਿ। ”” 

- ਸਿਰੀ ੪, ਵਾਰ ੨੦ਸ, ੧, ੧:੧ (91) 


< 


ਮੂਸਾ, ਪੂਛਲ ਵਾਲਾ ਇਕ ਛੋਟਾ 
“ਜੀਵ ਜੋ ਘਰਾਂ ਤੇ ਖੇਤਾਂ ਵਿਚ ਅਨਾਜ ਖਾਂਦਾ ਅਥਵਾ ਖਰਾਬ ਕਰਦਾ ਹੈ 
“ਜਮੁ ਚੂਹਾ ਕਿਰਸ ਨਿਤ ਕੁਰਕਦਾ ਹਰਿ ਕਰਤੈ ਮਾਰਿ ਕਫਾਇਆ। ” 

੍‌੍ - ਗਉ ੪, ਵਾਰ ੯ਸ, ੪, ੧:੫ (304) 





1642 


(1) ਭੁੱਲ, ਖਤਾ, ਉਕਾਈ 
“ਹਮ ਭੁਲ ਚੂਕ ਗੁਰ ਕਿਰਪਾ ਧਾਰਹੁ ਜਨ ਨਾਨਕ ਕੁਤਰੇ ਕਾਢੇ। ” 
ਜਾ (ਭੂਲਾਂ ਚੁਕਾਂ ਅਣਡਿਠ ਕਰ, ਮਿਹਰ ਕਰੋ) 
-ਗਉ ੪, ੫੯, ੪:੨ (171) 
(ਭੂਲ ਚੁਕ ਗੁਰੂ ਗ੍ਰੰਥ ਸਾਹਿਬ ਵਿਚ ਸਿਵਾਏ ਕਬੀਰ ਜੀ ਦੇ ਇਹ ਸਲੋਕਾਂ ਦੀ ਬਾਕੀ 
ਹਰ ਥਾਂ ਇਕੱਠਾ ਹੀ ਆਇਆ ਹੈ ਅਤੇ ਉਥੇ ਇਸ ਦੇ ਅਰਥ “ਘਾਟ, “ਕਸਰ? ਦੇ 
ਹਨ) 
(2) ਘਾਟ, ਕਸਰ 
“ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੁਕ। ? 
- ਸਲੋ ਕਬ, ੧੫੮:੧ (1372) 


ਮੁਕਦਾ, ਖਤਮ ਹੁੰਦਾ 
“ਬਿਨੁ ਸਬਦੈ ਭਰਮੁ ਨ ਚੁਕਈ ਨਾ ਵਿਚਹੁ ਹਉਮੈ ਜਾਇ। ” 
੍‌੍ - ਸਿਰੀ ੩, ਅਸ ੨੧, ੬:੩ (67) 

“ਜੰਮਣੁ ਮਰਣੁ ਨ ਚੂਕਈ ਫਿਰਿ ਫਿਰਿ ਆਵੈ ਜਾਇ। ” 

- ਸਿਰੀ ੩, ਅਸ ੨੩, ੫:੩ (68) 
“ਨਾਨਕ ਮੇਲੁ ਨ ਚੂਕਈ ਲਾਹਾ ਸਚੁ ਪਾਂਵੈ। ” (ਟੁਟਦਾ) 

- ਗਉ ੧, ਅਸ ੧੭, ੮:੨ (229) 
“ਪਾਖੰਡਿ ਮੈਲੁ ਨ ਚੂਕਈ ਭਾਈ ਅੰਤਰਿ ਮੈਲੁ ਵਿਕਾਰੀ। ” (ਦੂਰ ਹੁੰਦੀ) 

- ਸੋਰ ੧, ਅਸ ੨, ੨੨ (635) 


- ਰਾਮ ੧, ਅਸ ੨, ੭੧੨ (903) 


“ਤੁਝ ਬਿਨੁ ਦੂਜਾ ਅਵਰੁ ਨ ਕੋਈ ਭੂਲਹ ਚੂਕਹ ਪ੍ਰਭ ਤੇਰੇ। ” 
- ਰਾਮ ੫, ੩੭, ੧%":੨ (894) 


(1) ਮੁਕ ਜਾਣ, ਦੂਰ ਹੋਣ 
“ਕਬੀਰ ਰਮਈਆ ਕੰਠਿ ਮਿਲੁ ਚੂਕਹਿ ਸਰਬ ਜੰਜਾਲ। ”” 
- ਸਲੋ ਕਬ, ੮੨੨ (1368) 
(2) ਖੁੰਝੀ' 
“ਇਹ ਪਧਤਿ ਤੇ ਮਤ ਚੂਕਹਿ ਰੇ ਮਨ ਭੇਦੁ ਬਿਭੇਦੁ ਨ ਜਾਨ ਬੀਅਉ। ”” 
- ਸਵ ੫, ਮਥੁ ੫:੩ (1409) 


(1) ਦੂਰ ਹੋਇਆ, ਮੁਕ ਗਿਆ 
“ਅੰਤਰਿ ਹਰਿ ਰਸੁ ਰਵਿ ਰਹਿਆ ਚੂਕਾ ਮਨਿ ਅਭਿਮਾਨੁ। ” 
- ਸਿਰੀ ੩, ੩੪, ੨੨ (26) 
“ਘਰਿ ਘਰਿ ਮਾਂਗੇ ਤ੍ਰਿਪਤਾਵਨ ਤੇ ਚੂਕਾ। ” (ਰਹਿ ਗਿਆ) 
- ਪੁਭਾ ੫, ਅਸ ੨, ੫:੨ (1348) 


“ਕਹਿ ਕਬੀਰ ਭਿਸਤਿ ਤੇ ਚੂਕਾ ਦੋਜਕ ਸਿਉ ਮਨੁ ਮਾਨਿਆ। ” (ਰਹਿ ਗਿਆ) 





1643 


- ਪੁਭਾ ਕਬ, ੪, ੪੧੨ (1350) 
(2) ਹਟਿਆ, ਦੂਰ ਹੋਇਆ 
“ਚੁਕਾ ਪੜਦਾ ਤਾਂ ਨਦਰੀ ਆਇਆ। ” 
ਨ - ਭੈਰ ੫, ੨੩, ੨:੩ (1141) 


- ਗਉਂ ਕਬ, ੬੧, ੩:੨ (337) 


“ਜਿਸ ਤੇ ਹੋਆ ਤਿਸਹਿ ਸਮਾਣਾ ਚੂਕਿ ਗਇਆ ਪਾਸਾਰਾ। ” 
- ਮਲਾ ੩, ੧, ੪:੩ (1258) 
ਚੂਕਿਆ ---- ਰਹਿ ਗਿਆ, ਉਕ ਗਿਆ ਭਾਵ ਹਥੋ ਗੰਵਾ ਲਿਆ 
“ਇਹ ਅਉਸਰ ਤੇ ਚੂਕਿਆ ਬਹੁ ਜੋਨਿ ਭ੍ਰਮਾਦਿ। ” 
- ਬਿਲਾ ੫, ੩੮, ੩:੨ (810) 


“ਆਪੇ ਤਖਤਿ ਬਹੈ ਸਚੁ ਨਿਆਈ ਸਭ ਚੂਕੀ ਕੂਕ ਪੁਕਾਰਿਆ ਜੀਉ। ” 
- ਮਾਝ ੫. ੧੦, ੩:੩ (97) 


(2) ਦੂਰ ਹੋ ਗਈ 
“ਮਨ ਤੇ ਮਨੁ ਮਾਨਿਆ ਚੂਕੀ ਅਹੰ ਭੂਮਣੀ। ” 


- ਗਉ ੧, ਅਸ ੧੫, ੬:੩ (227) 


--- ਦੂਰ ਹੋਇਆ ਹੈ 
““ਚੂਕੀਅਲੇ ਮੋਹ ਮਇਆਸਾ। ” (ਮਾਇਆ ਮੋਹ ਦੂਰ ਹੋਇਆ ਹੈ) 
- ਰਾਮ ਕਬ, ੧੦, ੩੧ (972) 


“ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ ਜਿਤੁ ਮਿਲਿਐ ਚੂਕੇ ਸਭਿ ਸੋਗ ਸੰਤਾਪੇ। ” 
- ਗਉਂ ੪, ੪੯, ੪:੩ (167) 
ਹੋਰ ਰੂਪ: 
ਚੂਕੈ - 
“ਦੇਦਾ ਰਹੈ ਨ ਚੂਕੈ ਭੋਗੁ । ” (ਮੁਕਦਾ) 
੍‌੍ - ਆਸਾ ੧, ਸੋਦ ੩, ੩:੨ (9) 
“ਗੁਰ ਮਿਲਿਐ ਨਾਮੁ ਪਾਈਐ ਚੂਕੈ ਮੋਹ ਪਿਆਸ। ? (ਮੁੱਕ ਜਾਏ) 
੍‌ - ਸਿਰੀ ੩, ੩੪, ੪:੧ (26) 
“ਗੁਰਮੁਖਿ ਹਉਮੈ ਚੂਕੈ ਪੀਰ। ” (ਮੁੱਕ ਜਾਂਦੀ ਹੈ) 
ਨ - ਮਾਝ ੩, ਅਸ ੨੬, ੪:੨ (124) 
“ਨਾਨਕ ਮਾਇਆ ਕਾ ਦੁਖੁ ਤਦੇ ਚੁਕੈ ਜਾ ਗੁਰ ਸਬਦੀ ਚਿਤੁ ਲਾਏ। ” (ਮਿਟਦਾ ਹੈ) 
- ਗਉ ੩, ਛੰਤ ੫, ੩:੬ (247) 
“ਪੇਖਿਓ ਪੂਭ ਜੀਉ ਅਪੁਨੇ ਸੰਗੇ ਚੂਕੈ ਭੀਤਿ ਭੂਮਾਰੀ। ? (ਹੱਟ ਜਾਂਦੀ ਹੈ) 
੍‌੍ ਸੋਰ ੫, ੨੮, ੩:੧ (616) 





1644 


ਚੁਕੋ - 
“ਜਨਮ ਮਰਣ ਕੋ ਚੂਕੋ ਸਹਸਾ ਸਾਧਸੰਗਤਿ ਦਰਸਾਰੀ। ” 
- ਗਉ ੫, ੧੨੮", ੩:੨ (207) 
(2) ਰਹਿ ਗਏ, ਹਟ ਗਏ 
“ਤ੍ਰਿਪਤਿ ਅਘਾਇ ਰਹੇ ਰਿਦ ਅੰਤਰਿ ਡੋਲਨ ਤੇ ਅਬ ਚੂਕੇ। ” 
- ਗਉ ੫, ੧੬੧, ੧:੨ (215) 


- ਮਾਰੂ ੧, ਸੋਲਾ ੨, ੮:੧ (1021) 


ਸੋ ਆਇ ਜਾਇ ਦੁਖੁ ਪਾਇਦਾ। ”” 
- ਮਾਰੂ ੫, ਸੋਲਾ ੫, ੨:੩ (1075) 
ਚੁਗਹਿ, ਚੁੰਜ ਨਾਲ ਚੁਣ ਕੇ ਖਾਵੇ 
“ਊਜਲ ਮੋਤੀ ਚੂਗਹਿ ਹੰਸ। ” 
- ਆਸਾ ੧, ੧੨, ੧੦੩ (352) 
ਚੂੰਘਦੀ ਹੈ ਥਨਾਂ ਨੂੰ ਮੂੰਹ ਨਾਲ ਚੂਸ ਕੇ ਰਸ ਪੀਂਦੀ ਹੈ 
“ਲੇਲੇ ਕਉ ਚੂਘੈ ਨਿਤ ਭੇਡ । ” 
- ਗਉ ਕਬ, ੧੪, ੩:੨ (326) 
ਚੁੰਜ ਅਥਵਾ ਨਹੂੰਆਂ ਨਾਲ ਨੋਚਨਾ 
““ਕਾਗਾ ਚੂੰਡਿ ਨ ਪਿੰਜਰਾ ਬਸੈ ਤ ਉਡਰਿ ਜਾਹਿ। ” 
- ਸਲੋ ਫਰ, ੯੨੧ (1382) 


“ਕਬੀਰ ਹਰਦੀ ਪੀਰਤਨੁ ਹਰੈ ਚੂਨ ਚਿਹਨੁ ਨ ਰਹਾਇ। ”” 
- ਸਲੋ ਕਬ, ੫੭੧੧ (1367) 


- ਮਾਰੂ ੩, ਵਾਰ ੧ਪਸ, ੧, ੨:੪ (1091) 


- ਸੋਰ ਕਬ, ੧੧, ੨:੧ (656) 


“ਕਬੀਰ ਹਰਦੀ ਪੀਅਰੀ ਚੂਨਾਂ ਉਜਲ ਭਾਇ। ” 


- ਸਲੋ ਕਬ, ੫੬:੧ (1367) 
ਚੂਨੂ - 





1645 


“ਚਾਕੀ ਚਾਟਹਿ ਚੂਨੁ ਖਾਹਿ। ” 
- ਬਸੰ ਕਬ, ੧, ੨:੧ (1196) 


੮) 


ਚੁਪ, ਮੌਨ 
“ਸਹਜੇ ਚੂਪ ਸਹਜੇ ਹੀ ਜਪਨਾ। ”” 


- ਗਉਂ ੫. ਅਸ ੩, ੩:੪ (236) 
ਹੋਰ ਰੂਪ: 
ਚੂਪੀ - 
“ਦਾਦੀ ਦਾਦਿ ਨ ਪਹੁਚਨਹਾਰਾ ਚੂਪੀ ਨਿਰਨਉ ਪਾਇਆ ਰੇ। ” (ਚੁਪ ਰਹਿਣ ਨਾਲ) 
- ਆਸਾ ੫, ੪੪, ੩੧ (381) 


“ਅਖੰਡ ਕੀਰਤਨੁ ਤਿਨਿ ਭੋਜਨੁ ਚੂਰਾ। ” 
- ਗਉਂ ੫, ਅਸ ੨, ੮:੩ (236) 


<< % 


ਚੂਰਣ ਦਾ ਸੰਖੇਪ/ਮਹਾਨਕੋਸ਼ ਟੋਟੋ ਟੋਟੇ ਹੋ ਜਾਂਦਾ ਹੈ ਭਾਵ ਤਬਾਹ ਹੋ ਜਾਂਦਾ ਹੈ (ਦਰਪਣ) 
“ਨਿੰਦਾ ਤੇਰੀ ਜੋ ਕਰੇ ਸੋ ਵੰਵੈ ਚੂਰੁ। ” (ਚੂਰਣ ਬਣ ਜਾਂਦਾ ਹੈ) 
- ਰਾਮ ਬਸ, ਵਾਰ ੫:੭ (967) 


ਦਾ ੱਜਾਸਾਂ 'ਐ.. ਐ ਐੀ ਭੀ (ਤਦ 
“ਕਹਤ ਕਬੀਰ ਪੰਚ ਜੋ ਚੂਰੇ। ” (ਮਾਰੇ, ਕਾਬੂ ਕਰੇ) 
- ਆਸਾ ਕਬ, ੧੧, ੪:੧ (478) 


ਚੁਲੇ, ਅੱਗ ਬਾਲਣ ਲਈ ਬਣਾਇਆ ਸਥਾਨ 
“ਬਸੁਧਾ ਖੋਦਿ ਕਰਹਿ ਦੁਇ ਚੂਲੇ ਸਾਰੇ ਮਾਣਸ ਖਾਵਹਿ। ” 
੍‌੍ - ਆਸਾ ਕਬ, ੨, ੨:੨ (476) 
ਸ਼ਗਨਾਂ ਵਾਲੀਆਂ ਲਾਲ ਵੰਗਾਂ ਦਾ ਸਮੂੰਹ 
“ਚੁੜਾ ਭੰਨੁ ਪਲੰਘ ਸਿਉ ਮੁੰਧੇ ਸਣੁ ਬਾਹੀ ਸਣੁ ਬਾਹਾ। ” 
੍‌੍ - ਵਡ ੧, ੩, ੧:੫ (557) 


“ਨਾ ਮਨੀਆਰੁ ਨ ਚੂੜੀਆ ਨਾ ਸੇ ਵੰਗੁੜੀਆਹਾ। ” 
- ਵਡ ੧, ੩, ੧:੭ (558) 


“ਨਾਮੇ ਚੇ ਸੁਆਮੀ ਬੀਠਲੋ ਜਿਨਿ ਤੀਨੈ ਜਰਿਆ। ” 
- ਗੂਜ ਨਾਮ, ੨, ੩੨ (525) 
(2) ਤਾਂ (ਮਹਾਨਕੋਸ਼); ਵਰਗਾ (ਦਰਪਣ) 
“ਤੁਮ ਚੇ ਪਾਰਸੁ ਹਮ ਚੇ ਲੋਹਾ ਸੰਗੇ ਕੰਚਨੁ ਭੈਇਲਾ। ” 
- ਪੁਭਾ ਨਾਮ, ੨, ੩੧ (1351) 





1646 


ਕੌਤਕ, ਤਮਾਸ਼ਾ 
“ਕਿ ਨਹੀ ਸਿਧ ਬਹੁ ਚੇਟਕ ਲਾਏ । ” (ਜਾਦੂ ਵਾਲੇ ਤਮਾਸ਼ੇ) 
- ਰਾਮ ੫. ਅਸ ੧, ੬:੧ (913) 
ਹੋਰ ਰੂਪ: 
ਚੇਟਕਈਆ - 
“ਆਸਣ ਸਿਧ ਸਿਖਹਿ ਬਹੁਤੇਰੇ ਮਨਿ ਮਾਗਹਿ ਰਿਧਿ ਸਿਧਿ ਚੇਟਕ ਚੇਟਕਈਆ। ” 
- ਬਿਲਾ ੪, ਅਸ ੪, ੫:੧ (835) 


“ਮਨ ਅਪੁਨੇ ਮਹਿ ਫਿਰਿ ਫਿਰਿ ਚੇਤ। ” 
- ਗਉਂ ੫, ਅਸ ੬, ੪:੧ (238) 
ਹੋਰ ਰੂਪ: 
ਚੇਤਈ - 
“ਅੰਧੀ ਨਾਮੁ ਨ ਚੇਤਈ ਸਭ ਬਾਧੀ ਜਮਕਾਲਿ। ”” 
- ਸਿਰੀ ੩, ੪੭, ੩੨ (32) 
ਚੇਤਸਿ - 
“ਮਨ ਏਕੁ ਨ ਚੇਤਸਿ ਮੂੜ ਮਨਾ। ” (ਸਿਮਰਦਾ, ਯਾਦ ਕਰਦਾ) 
- ਆਸਾ ੧, ਸੋਪੁ ੩, ੧":੧ (12) 
“ਤੂ ਅਜਹੁ ਨ ਚੇਤਸਿ ਚੇਰੀ।” (ਸੋਚ ਦੀ) 
- ਸੋਰ ਕਬ, ੫, ੨੩ (655) 


- ਗਉਂ ੩, ਅਸ ੬, ੨:੨ (232) 


“ਕਹੁ ਨਾਨਕ ਪ੍ਰਾਣੀ ਤੀਜੈ ਪਹਰੈ ਪ੍ਰਭੁ ਚੇਤਹੁ ਲਿਵ ਲਾਇ। ” 
- ਸਿਰੀ ੧, ਪਹ ੨, ੩੬ (76) 


ਚੇਤਤ - 
“ਚੇਤਤ ਚੇਤਤ ਨਿਕਸਿਓ ਨੀਰੁ । 
- ਗਉ ਕਬ, ੨੪, ੩:੧ (328) 
(2) ਚੇਤੰਨ - 
“ਰੇ ਚਿਤ ਚੇਤਿ ਚੇਤ ਅਚੇਤ । ”” (ਚੇਤੰਨ ਤੋ “ਅਚੇਤ” ਹੋਏ ਹੇ ਮਨ) 
- ਕੇਦਾ ਰਵਿ, ੧, ੧":੧ (1124) 


“ਨਿਵੰਤਿ ਹੋਵੰਤਿ ਮਿਥਿਆ ਚੇਤਨੰ ਸਤਿ ਸੂਜਨਹ। ” 
- ਸਸ ੫, ੬੦੨ (1359) 


- ਸਸ ੫, ੨੩੩ (1356) 





1647 


“ਚੇਤਨਾ ਹੈ ਤਉ ਚੇਤ ਲੈ ਨਿਸਿ ਦਿਨਿ ਮੈ ਪ੍ਰਾਨੀ। ” 
- ਤਿਲੰ ੯, ੧, ੧":੧ (726) 
ਹੋਰ ਰੂਪ: 
ਚੇਤਨੀ - 
“ਨਾਨਕ ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤ। ” (ਯਾਦ ਕਰਦੇ) 
- ਆਸਾ ੧, ਵਾਰ ੧ਸ, ੧, ੩੧ (463) 


“ਚਿਰੁ ਜੀਵਨੁ ਚੇਤਨੁ ਨਿਤ ਨੀਤ। ”” 
- ਰਾਮ ੧, ਓਅੰ ੨੩੪ (932) 


“ਗਿਆਨੀ ਹੋਇ ਸੁ ਚੇਤੰਨੁ ਹੋਇ ਅਗਿਆਨੀ ਅੰਧੁ ਕਮਾਇ। ” 
- ਬਿਹਾ ੪, ਵਾਰ ੧੯ਸ, ੩, ੧:੩ (556) 
ਚੇਤਵਿਆ --- ਚੇਤੇ, ਯਾਦ ਕੀਤਾ 
“ਮੰਮੈ ਮੋਹੁ ਮਰਣੁ ਮਧੂਸੂਧਨੁ ਮਰਣੁ ਭਇਆ ਤਬ ਚੇਤਵਿਆ। ” 
- ਆਸਾ ੧, ਪਟੀ ੨੮੧੧ (434) 


“ਚੇਤਾ ਈ ਤਾਂ ਚੇਤਿ ਸਾਹਿਬੁ ਸਚਾ ਸੋ ਧਣੀ। ? 
- ਗਉ ੫. ਵਾਰ ੨ਸ, ੫, ੧:੧ (318) 
(2) ਚੇਤਦਾ/ਸਿਮਰਦਾ ਹਾਂ 
“ਹਰਿ ਨਾਮੁ ਚੇਤਾ ਅਵਰੁ ਨ ਪੂਜਾ। ”” 
- ਮਾਰੂ ੩, ਸੋਲਾ ੫, ੭:੧ (1048) 


ਹੋਰ ਰੂਪ: 
ਚੇਤਾਇ - 
“ਹਰਿ ਹਰਿ ਨਾਮੁ ਚੇਤਾਇ ਗੁਰ ਹਰਿ ਮਾਰਗਿ ਚਾਲੀ।  (ਸਿਮਰਾਓ) 


- ਆਸਾਂ ੪, ਛੰਤ ੧੬, ੨੨ (449) 


ਚੇਤਾਇਆ - 
“ਹਰਿ ਦਇਆ ਧਾਰਿ ਪ੍ਰਭ ਬੇਨਤੀ ਹਰਿ ਹਰਿ ਚੇਤਾਇਆ। ” 
- ਗਉਂ ੩, ੩੮, ੪:੩ (163) 
ਚੇਤਾਏ - 
“ਸੋ ਚੇਤੇ ਜਿਸੁ ਆਪਿ ਚੇਤਾਏ । ”” 
- ਮਾਰੂ ੩, ਸੋਲਾ ੨੧, ੯:੧ (1065) 
(3) ਸਿਮਰਨ 
“ਹਲੂ ਹਲੇਮੀ ਹਾਲੀ ਚਿਤੁ ਚੇਤਾ ਵਤ੍ਹ ਵਖਤ ਸੰਜੋਗੁ । ” 
- ਰਾਮ ੩, ਵਾਰ ੧੭ਸ, ੧, ੨:੨ (955) 





1648 


ਚੇਤਾਵਨੀ ---- ਯਾਦ ਦਹਾਨੀ ਭੁਲ ਗਈ, ਚੇਤੇ ਕਰਵਾਉਣ ਦੀ ਕਿਰਿਆ 
“ਕਬੀਰ ਇਹ ਚੇਤਾਵਨੀ ਮਤ ਸਹਸਾ ਰਹਿ ਜਾਇ। ” 
- ਸਲੋ ਕਬ, ੪੪੧੧ (1366) 


“ਗੁਰੁ ਭੇਟੇ ਹਰਿ ਨਾਮੁ ਚੇਤਾਵੈ ਬਿਨੁ ਨਾਵੈ ਹੋਰ ਝੂਠੁ ਪਰੀਤਿ। ” 
- ਬਿਲਾ ੩, ਅਸ ੧, ੧":੨ (832) 


“ਮਨ ਮੇਰੇ ਅਨਦਿਨੁ ਜਾਗੁ ਹਰਿ ਚੇਤਿ। ” 

- ਸਿਰੀ ੩, ੫੪, ੧":੧ (34) 
“ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਛੂਟਹਿਗਾ ਹਰਿ ਚੇਤਿ। ” 

- ਸਿਰੀ ੧, ਪਹ ੨, ੧:੬ (75) 
ਹੋਰ ਰੂਪ: 
ਚੇਤਿਓ - 
“ਜਿਨਿ ਹਰਿ ਹਰਿ ਨਾਮੁ ਨ ਚੇਤਿਓ ਸੁ ਅਉਗੁਣਿ ਆਵੈ ਜਾਇ।  (ਸਿਮਰਿਆ) 

- ਸਿਰੀ ੧, ੨੨, ੩:੨ (22) 
ਚੇਤਿਆਂ - 
“ਕਹਤ ਕਬੀਰ ਅਕੁਲੂ ਨਹੀ ਚੇਤਿਆ ਬਿਖਿਆ ਸਿਉ ਲਪਟਾਨਾ। ”” 

- ਗਉ ਕਬ, ੪੫, ੪:੨ (332) 
(2) ਯਾਦ ਰੱਖ, ਚੇਤੇ ਰੱਖ 


“ਚੇਤਿ ਅਚੇਤ ਮੂੜ ਮਨ ਮੇਰੇ ਅੰਤਿ ਨਹੀ ਕਛੁ ਤੇਰਾ। ” 
- ਸਿਰੀ ੧, ਪਹ ੧, ੨:੪ (75) 


(3) ਬਿਕਰਮੀ ਸੰਮਤ ਦਾ ਪਹਿਲਾ ਮਹੀਨਾ 
“ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ। ” 
- ਮਾਝ ੫, ਬਾਰਾ ੨:੧ (133) 
“ਕਤਿਕ ਕੂੰਜਾਂ ਚੇਤਿ ਡਉ ਸਾਵਣਿ ਬਿਜਲੀਆਂ। ” 
- ਆਸਾ ਫਰ, ੨, ੬:੧ (488) 
(4) ਸੋਚ ਕੇ, ਵਿਚਾਰ ਕੇ 
“ਬਾਜੀਗਰੀ ਸੰਸਾਰੁ ਕਬੀਰਾ ਚੇਤਿ ਢਾਲਿ ਪਾਸਾ। ? 
- ਆਸਾ ਕਬ, ੨੩, ੩:੨ (482) 
“ਢਚੇਤਿ ਸੁਚੇਤ ਹੋਇ ਰਹੁ ਤਉ ਲੈ ਪਰਗਾਸੁ ਉਜਾਰਾ। ” (ਯਾਦ ਕਰ/ਵਿਚਾਰ ਕੇ) 
- ਗਉਂ ਕਬ, ੭੩, ੨੨ (339) 


“ਰਾਮਾ ਭਗਤਹ ਚੇਤੀਅਲੇ ਅਚਿੰਤ ਮਨੁ ਰਾਖਸੀ। ”” 
- ਆਸਾ ਨਾਮ, ੫, ੧:੨ (486) 


“ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ। ”” 
- ਆਸਾ ੧, ਅਸ ੧੧, ੫:੧ (417) 





1649 


“ਭੇਤੁ ਚੇਤੁ ਹਰਿ ਕਿਸੈ ਨ ਮਿਲਿਓ ਜਾਂ ਜਮਿ ਪਕੜਿ ਚਲਾਇਆ। ”” 
- ਸਿਰੀ ੧, ਪਹ ੧, ੪:੩ (75) 
(2) ਯਾਦ ਰੱਖ, ਸਮਝ 
“ਜੋ ਕੀਚੈ ਸੋ ਹਰਿ ਜਾਣਦਾ ਮੇਰੇ ਮਨ ਹਰਿ ਚੇਤੁ । ” 
- ਸਿਰੀ ੪, ਵਾਰ ੫:੨ (84) 
(3) ਬਿਕਰਮੀ ਸੰਮਤ ਦਾ ਪਹਿਲਾ ਮਹੀਨਾ 
“ਚੜਿ ਚੇਤੁ ਬਸੰਤੁ ਮੇਰੇ ਪਿਆਰੇ ਭਲੀਆ ਰੁਤੇ । ” 
- ਆਸਾ ੪, ਛੰਤ ੨੧, ੪:੧ (452) 


“ਘਰੀ ਘਰੀ ਕਾ ਲੇਖਾ ਮਾਗੈ ਕਾਇਥੁ ਚੇਤੂ ਨਾਉ। ” 
- ਮਾਰੂ ਕਬ, ੭, ੧%:੨ (1104) 


(1) ਯਾਦ ਕਰੇ, ਚੇਤੇ ਰਖੇ 
“ਪੇਈਅੜੈ ਪਿਰੁ ਚੇਤੇ ਨਾਹੀ। ”” 
- ਮਾਝ ੩, ਅਸ ੨੯, ੬੧ (127) 

“ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ। ” (ਚੇਤੇ/ਯਾਦ ਵਿਚ) 

- ਸਲੋ ਫਰ, ੯੯੪ (1383) 
(2) ਸਿਮਰੇ 
“ਏਕੋ ਨਾਮੁ ਚੇਤੇ ਵਿਚਹੁ ਭਰਮੁ ਚੁਕਾਏ । ? 

- ਗਉ ੩, ੩੧, ੪:੨ (161) 


ਹੋਰ ਰੂਪ: 
ਚੇਤੈ - 
“ਇਹੁ ਜਨਮੁ ਪਦਾਰਥੁ ਪਾਇ ਕੈ ਹਰਿ ਨਾਮੁ ਨ ਚੇਤੈ ਲਿਵ ਲਾਇ। ” (ਸਿਮਰੇ) 
- ਸਿਰੀ ੩, ੩੭, ੪੯੧ (28) 


“ਤਹ ਕਉਨ ਠਾਕੁਰੁ ਕਉਨੁ ਕਹੀਐ ਚੇਰਾ। ? 
- ਗਉ ੫. ਸੁਖ ੨੧, ੫:੮ (291) 


“ਅਨਿਕ ਮਾਇਆ ਹੈ ਤਾ ਕੀ ਚੇਰਿ।” 
- ਰਾਮ ੫, ੧੮, ੧:੨ (888) 

“ਸਰਬ ਜੋਤਿ ਨਾਮੈ ਕੀ ਚੇਰਿ। ? (ਚੇਲੀਆਂ) 

- ਬਸੰ ੧, ਅਸ ੧, ੨:੪ (1187) 
ਹੋਰ ਰੂਪ: 
ਚੇਰੀ - 
“ਪ੍ਰਿਅ ਕੀ ਚੇਰੀ ਕਾਂਢੀਐ ਲਾਲੀ ਮਾਨੈ ਨਾਉ। ”? 

- ਸਿਰੀ ੧, ਅਸ ੨, ੩੯੧ (54) 
“ਢੇਰੀ ਕੀ ਸੇਵਾ ਕਰਹਿ ਠਾਕੁਰੁ ਨਹੀ ਦੀਸੈ। ” (ਦਾਸੀ ਭਾਵ ਮਾਇਆ) 





1650 


- ਗਉ ੧, ਅਸ ੧੮, ੭:੧ (229) 
“ਚੇਰੀ ਤੂ ਰਾਮੁ ਨ ਕਰਸਿ ਭਤਾਰਾ। ” (ਹੇ ਦਾਸੀ) 
- ਸੋਰ ਕਬ, ੫, ੧":੧ (655) 


“ਜਾ ਪ੍ਰਭੁ ਕੀ ਹਉ ਚੇਰੁਲੀ ਸੋ ਸਭ ਤੇ ਊਚਾ। ” 
- ਆਸਾ ੫. ੧੧੭, ੧੧ (400) 


ਚੇਲੇ, ਸੇਵਕ 
“ਸਦਾ ਚੇਰੇ ਗੋਵਿੰਦ ਗੋਸਾਈ। ”? 


- ਆਸਾ ੫, ੬੦, ੧":੧ (386) 
“ਕੋਟਿ ਅਪ੍ਰਾਧ ਭਰੇ ਭੀ ਤੇਰੇ ਚੇਰੇ ਰਾਮ। ” 
- ਬਿਹਾ ੫, ੮, ੧੨ (547) 
ਹੋਰ ਰੂਪ: 
ਚੇਰੋ - 
“ਹਰਿ ਚਰਣ ਸਰਣ ਮੋਹਿ ਚੇਰੋ। ? 
- ਸੋਰ ੫, ੩੫, ੧":੨ (618) 
(ਸਿੰ.) ਚਲਦੇ ਹਨ 
“ਜੋਗੀ ਜੰਗਮ ਸ੍ਰਿਸਟਿ ਸਭ ਤੁਮਰੀ ਜੋ ਦੇਹੁ ਮਤੀ ਤਿਤੁ ਚੇਲ। ” 
- ਆਸਾ ੪, ੬੧, ੪:੧ (368) 


“ਤੂੰ ਸਤਿਗੁਰੁ ਹਉ ਨਉ ਤਨੁ ਚੇਲਾ। ” 

- ਗਉਂ ਕਬ, ੨, ੪:੧ (324) 
“ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ। ” (ਸੇਵਕ) 

- ਤਿਲੰ ੧, ੫, ੨੭੫ (723) 
ਹੋਰ ਰੂਪ: 
ਚੇਲੇ - 
“ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ । ” 

- ਜਪੁ ੧, ੩੦੯੧ (7) 

“ਪੰਚ ਚੇਲੇ ਵਸਿ ਕੀਜਹਿ ਰਾਵਲ ਇਹੁ ਮਨੁ ਕੀਜੈ ਡੰਡਾਤਾ। ” (ਭਾਵ ਗਿਆਨ 
ਇੰਦ੍ਰ) 

- ਗਉ ੧, ੧੫, ੧:੨ (155) 
“ਜਾਂ ਚੈ ਘਰਿ ਦਿਗ ਦਿਸੈ ਸਰਾਇਚਾ ਬੈਕੁੰਠ ਭਵਨ ਚਿਤ੍ੁਸਾਲਾ ਸਪਤ ਲੋਕ ਸਾਮਾਨਿ 
ਪੂਰੀਅਲੇ। ”” 


- ਮਲਾ ਨਾਮ, ੧, ੧:੧ (1292) 


“ਪ੍ਰਭ ਜੀ ਕੋ ਨਾਮੁ ਜਪਤ ਮਨ ਚੈਨ । ? 





1651 


- ਧਨਾ ੫, ੧੩, ੧":੧ (674) 


“ਗ੍ਰਿਹਿ ਸੇਜ ਸੁਹਾਵੀ ਆਗਨਿ ਚੈਨਾ ਤੋਰੋ ਰੀ ਤੋਰੋ ਪੰਚ ਦੁਤਨ ਸਿਉ ਸੰਗੁ ਤੋਰੋ। ” 

- ਕਾਨ ੫, ੪੩, ੧:੧ (1306) 
ਚੈਨੁ - 
“ਹਰਿ ਪਿਰ ਬਿਨੁ ਚੈਨੁ ਨ ਪਾਈਐ ਖੋਜਿ ਡਿਠੇ ਸਭਿ ਗੈਣ। ” 

- ਮਾਝ ੫, ਦਿਨ ੧:੫ (136) 


“ਪਾਖਣਿ ਕੀਟੁ ਗੁਪਤੁ ਹੋਇ ਰਹਤਾ ਤਾ ਚੋ ਮਾਰਗੁ ਨਾਹੀ। ” 
- ਆਸਾ ਧੰਨਾ, ੩, ੩੧ (488) 
ਅਗਰ ਦੀ ਲਕੜੀ ਤੋ ਟਪਕਿਆ ਹੋਇਆ ਤੇਲ, ਅਤਰ 
“ਚੋਆ ਚੰਦਨੁ ਬਹੁ ਘਣਾ ਪਾਨਾ ਨਾਲਿ ਕਪੂਰੁ । ” 
- ਸਿਰੀ ੧, ੧੩, ੪:੨ (19) 
ਟਪਕੇ 
“ਆਪਿ ਦਇਆ ਕਰਿ ਦੇਵਸੀ ਗੁਰਮੁਖਿ ਅੰਮ੍ਰਿਤੁ ਚੋਇ। ? 
- ਸਿਰੀ ੪, ੬੯, ੪੨ (41) 
ਹੋਰ ਰੂਪ: 
ਚੋਇਆ - 
“ਗੁਰਿ ਅੰਮ੍ਰਿਤੁ ਹਰਿ ਮੁਖਿ ਚੋਇਆ ਮੇਰੀ ਜਿੰਦੁੜੀਏ ਫਿਰਿ ਮਰਦਾ ਬਹੁੜਿ 
ਜੀਵਾਇਆ ਰਾਮ। ” (ਟਪਕਾਇਆ) 
- ਬਿਹਾ ੪, ਛੰਤ ੩, ੩:੩ (539) 
“ਮਿਟਿਆ ਅਧੇਰਾ ਦੂਖੁ ਨਾਠਾ ਅਮਿਉ ਹਰਿ ਰਸੁ ਚੋਇਆ। ” 
- ਬਿਹਾ ੫, ਛੰਤ ੧, ੪:੪ (542) 


- ਗੋਂਡ ਨਾਮ, ੪, ੨:੨ (874) 


“ਅਖਰ ਬਿਰਖ ਬਾਗ ਭੁਇ ਚੋਖੀ ਸਿੰਚਿਤ ਭਾਉ ਕਰੇਹੀ। ” 
- ਆਸਾ ੧, ੧੯, ੩੧ (354) 


ਪੰਛੀਆਂ ਦੇ ਚੁਗਣ ਯੋਗ ਵਸਤ, ਦਾਨੇ 
“ਮਾਇਆ ਜਾਲੁ ਪਸਾਰਿਆ ਭੀਤਰਿ ਚੋਗ ਬਣਾਇ। ”” (ਵਿਸ਼ੇ ਰੂਪ, ਭੋਗਾਂ ਰੂਪੀ) 
- ਸਿਰੀ ੫, ੯੧, ੩:੧ (50) 
ਹੋਰ ਰੂਪ: 
ਚੋਗੜੀ - 





1652 


“ਫਾਥਾ ਚੁਗੈ ਨਿਤ ਚੋਗੜੀ ਲਗਿ ਬੰਧੁ ਵਿਗਾੜੀ। ” 

- ਮਾਰੂ ੧, ਅਸ ੪, ੬੨ (1011) 
ਚੋਗੈ - 
“ਗੁਰਿ ਰਾਖੇ ਸੇ ਉਬਰੇ ਹੋਰਿ ਫਾਥੇ ਚੋਗੈ ਸਾਥਿ। ? (ਚੋਗ ਨਾਲ) 

- ਸਿਰੀ ੧, ਅਸ ੪, ੩:੨ (55) 


“ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ । ? 
- ਆਸਾਂ ੪, ਸੋਪੁ ੧, ੨:੨ (11) 
“ਆਪਹਿ ਕਉਤਕ ਕਰੈ ਅਨਦ ਚੋਜ। (ਖੇਡ) 
- ਗਉ ੫. ਸੁਖ ੨੧, ੮:੫ (292) 


- ਸੋਰ ੪, ੬, ੩੧ (606) 


ਚੋਜ (ਕੌਤਕ, ਲੀਲਾ) ਕਰਨ ਵਾਲਾ 
“ਢੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰਿਆ ਹਰਿ ਪੁਭੁ ਮੇਰਾ ਚੋਜੀ ਜੀਉ। ? 
- ਮਾਝ ੪, ੬੮, ੧੧ (174) 


“ਸਭੁ ਤੇਰਾ ਚੋਜੁ ਵਰਤਦਾ ਦੁਖੁ ਸੁਖੁ ਤੁਧੁ ਪਾਸਿ। ” 
- ਬਿਹਾ ੪, ਵਾਰ ੨੫ (549) 


ਸਟ, ਜ਼ਰਬ 
“ਗੁਣ ਸੰਜਮਿ ਜਾਵੈ ਚੋਟ ਨ ਖਾਵੈ ਨਾ ਤਿਸੁ ਜੰਮਣੁ ਮਰਣਾ। ”” 
- ਸਿਰੀ ੧, ਪਹ ੨, ੫:੩ (76) 


ਹੋਰ ਰੂਪ: 
ਚੋਟਾ - 
“ਮੰਨੈ ਮੁਹਿ ਚੋਟਾ ਨਾ ਖਾਇ। ” (ਸੱਟਾਂ) 


- ਜਪੁ ੧, ੧੩੦੩ (3) 
“ਮੁੰਢੈ ਦੀ ਖਸਲਤਿ ਨ ਗਈਆ ਅੰਧੇ ਵਿਛੁੜਿ ਚੋਟਾ ਖਾਏ। (ਭਾਵ ਮਾਰ 
ਖਾਂਦਾ/ਦੁੱਖੀ ਹੁੰਦਾ ਹੈ) 
- ਬਿਹਾ ੪, ਵਾਰ ੪ਸ ੩, ੨੨ (549) 
ਚੋਟਾਂ - 
“ਸੋ ਧਨੁ ਮਿਤ੍ਰ ਨ ਕਾਂਢੀਐ ਜਿਤੁ ਸਿਰਿ ਚੋਟਾਂ ਖਾਇ। ? 
- ਮਲਾ ੧, ਵਾਰ ੨੧ਸ, ੧, ੧:੨ (1287) 


“ਨਾ ਹਰਿ ਭਜੇ ਨ ਤੀਰਥ ਸੇਵੇ ਚੋਟੀ ਕਾਲਿ ਗਹੀ। ” 
- ਸੋਰ ੮, ੨, ੧":੨ (631) 





1653 


“ਢੋਟੈ ਸੇਤੀ ਜੋ ਮੰਰੈ ਲਗੀ ਸਾ ਪਰਵਾਣੁ । ? 
- ਸਲੋ ੧, ੧੩੨ (1411) 


ਘੀ ਆਦਿ ਨਾਲ ਪੋਚੀ ਹੋਈ 
“ਜਿਨਾ ਖਾਧੀ ਚੋਪੜੀ ਘਣੇ ਸਹਨਿਗੇ ਦੁਖ । ? 
- ਸਲੋ ਫਰ, ੨੮:੨ (1379) 


ਰੜਕ, ਚੁਭਵੀ' ਪੀੜ 
“ਅਜੈ ਸੁ ਚੋਭ ਕਉ ਬਿਲਲ ਬਿਲਾਤੇ ਨਰਕੇ ਘੋਰ ਪਚਾਹੀ । ” 
- ਰਾਮ ਕਬ, ੩, ੪:੨ (969) 


(1) ਚੋਰੀ ਕਰਨ ਵਾਲਾ, ਤਸਕਰ 
“ਅਸੰਖ ਚੋਰ ਹਰਾਮਖੋਰ। ? 
- ਜਪੁ ੧, ੧੮:੨ (4) 
“ਜਿਨਿ ਕੀਤੇ ਤਿਸੈ ਨ ਜਾਣਨੀ ਬਿਨੁ ਨਾਵੈ ਸਭਿ ਚੋਰ। ? (ਭਾਵ ਬੁਰੇ, ਅਸਿਸ਼ਟ) 
- ਆਸਾ ੩, ਅਸ ੩੧, ੬੨ (427) 
(2) ਚੋਰੀ ਚੋਰੀ, ਲੂਕੋ ਕੇ 
“ਕਰਿ ਪੰਜੀਰੁ ਖਵਾਇਓ ਚੋਰ।” 
- ਭੈਰ ੫, ੧, ੨:੧ (1136) 
ਚੋਰੀ ਹੈ, ਲੁਕਵੀ” ਹੈ 
“ਹਰਿ ਅੰਤਰਿ ਨਾਲੇ ਬਾਹਰਿ ਨਾਲੇ ਕਹੁ ਤਿਸੁ ਪਾਸਹੁ ਮਨ ਕਿਆ ਚੋਰਈਐ। ” 
- ਗੋਂਡ ੪, ੫, ੩:੧ (861) 


ਚੋਰਾਂ ਨੂੰ 
“ਹਰਿਹਾਂ ਚੰਚਲ ਚੋਰਹਿ ਮਾਰਿ ਤ ਪਾਵਹਿ ਸਚੁ ਧਨਾ। ” 


- ਫੁਨ ੫, ੧੨੪੪ (1362) 


ਚੋਰਨੀ, ਚੋਰੀ ਲਈ ਫਿਰਨ ਵਾਲੀ 
“ਕਬੀਰ ਮਾਇਆ ਚੋਰਟੀ ਮੁਸਿ ਮੁਸਿ ਲਾਵੈ ਹਾਟਿ। ” 
- ਸਲੋ ਕਬ, ੨੦੧੧ (1365) 


“ਚੋਰਾ ਜਾਰਾ ਤੈ ਕੂੜਿਆਰਾ ਖਾਰਾਬਾ ਵੇਕਾਰ। ” 
- ਆਸਾ ੧, ਵਾਰ ੬ਸ, ੧, ੧:੯ (466) 
ਚੁਰਾਂਦਾ ਹੈ 
“ਦੇਸਿ ਪਰਦੇਸਿ ਧਨੁ ਚੋਰਾਇ ਆਣਿ ਮੁਹਿ ਪਾਇਆ।” 
- ਸਾਰ ੪, ਵਾਰ ੩੨੪੩ (1249) 


ਚੋਰਾਇਆ --- ਲੁਕਾ ਕੇ ਰੱਖਿਆ 
“ਅਨੇਕ ਕਰਮ ਕਰਹਿ ਅਭਿਮਾਨੀ ਹਰਿ ਨਾਮੋ ਨਾਮੁ ਚੋਰਾਇਆ। ” 
- ਆਸਾ ੪, ਛੰਤ ੯, ੪:੪ (443) 





1654 


“ਮੁਠੀ ਧੰਧੈ ਚੋਰਿ ਮਹਲੂ ਨ ਪਾਈਐ। ” 
- ਮਾਝ ੧, ਵਾਰ ੧੭੪੨ (146) 


“ਵੇਲਿ ਪਰਾਈ ਜੋਹਹਿ ਜੀਅੜੇ ਕਰਹਿ ਚੋਰੀ ਬੁਰਿਆਰੀ। ” 
- ਗਉ ੧, ੧੩, ੨:੩ (155) 
(2) ਲੁਕ ਛੁਪ ਕੇ 
“ਜਿਤੁ ਮਿਰਗ ਪੜਤ ਹੈ ਚੋਰੀ। ? 
- ਸੋਰ ਕਬ, ੧੦, ੧੨ (656) 


-<<- ਤਸਕਰੀਆਂ, ਭਾਵ ਮਾੜੇ ਕਰਮ 


“ਲਖ ਚੋਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲਿ। ” 
- ਆਸਾ ੧, ਵਾਰ ੧੫ਸ, ੧, ੨੧ (471) 


(1) ਤਸਕਰ, ਚੋਰੀ ਕਰਨ ਵਾਲਾ 
“ਹਉ ਕਿਆ ਮੁਹੁ ਦੇਸਾ ਦੁਸਟੁ ਚੋਰੁ । ” 


- ਸਿਰੀ ੧, ੨੯, ੪੧੨ (24) 
“ਢੋਰੁ ਸਲਾਹੇ ਚੀਤੁ ਨ ਭੀਜੈ। (ਭਾਵ ਮਾੜਾ ਆਦਮੀ) 
- ਧਨਾ ੧, ੬, ੧:੧ (662) 
“ਅੰਤਰਿ ਚੋਰੁ ਕਿਉ ਸਾਦੁ ਲਹੀਜੈ। ” (ਭਾਵ ਕਾਮਾਦਿਕ) 
- ਰਾਮ ੧, ਅਸ ੫, ੪੨੨ (905) 
“ਅੰਤਰਿ ਚੋਰੁ ਮੁਹੈ ਘਰੁ ਮੰਦਰੁ ਇਨਿ ਸਾਕਤਿ ਦੂਤੁ ਨ ਜਾਤਾ ਹੇ। ” (ਭਾਵ 


ਅਹੰਕਾਰ) 
- ਮਾਰੂ ੧, ਸੋਲਾ ੧੧, ੭:੩ (1031) 
(2) ਚੋਰ ਭਾਵ ਮੌਤ 
“ਆਇਓ ਚੋਰੁ ਤੁਰੰਤਹ ਲੇ ਗਇਓ ਮੇਰੀ ਰਾਖਤ ਮੁਗਧੁ ਫਿਰੈ। ” 
- ਆਸਾ ਕਬ, ੧੫, ੨੨ (479) 


““ਚੋਰੈ ਵਾਂਗੂ ਪਕੜੀਐ ਬਿਨੁ ਨਾਵੈ ਚੋਟਾ ਖਾਈ। ” 
- ਆਸਾ ੩, ਅਸ ੨੮, ੬੧੨ (425) 


- ਆਸਾ ੫. ੫੨ ੧੧ (384) 


“ਮੇਰੇ ਕੰਤ ਨ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਇ। ” (ਜੀਵਨ ਰੂਪੀ) 

- ਤਿਲੰ ੧, ੩, ੧੨ (721) 
(2) ਚੋਲੀ, ਇਸਤ੍ਰੀ 
“ਆਪੇ ਹੋਵੈ ਚੋਲੜਾ ਆਪੇ ਸੇਜ ਭਤਾਰੁ । ”? 

- ਸਿਰੀ ੧, ੨੫, ੧੨ (23) 





1655 


“ਦਿਨ ਥੋੜੜੇ ਥਕੇ ਭਇਆ ਪੁਰਾਣਾ ਚੋਲਾ। ” (ਭਾਵ ਸਰੀਰ) 
- ਸਿਰੀ ੧, ੨੪, ੧":੨ (23) 
“ਮਾਇਆ ਮੋਹ ਕਾ ਕਚਾ ਚੋਲਾ ਤਿਤੁ ਪੈਂਧੈ ਪਗੁ ਖਿਸੈ। ” (ਚੋਗਾ) 
- ਵਡ ੩, ਅਲਾ ੩, ੨:੪ (584) 


ਅੰਗੀ, ਇਸਤ੍ਰੀਆਂ ਦਾ ਥਲੇ ਪਾਉਣ ਵਾਲਾ ਪਹਿਰਨ 
“ਗੁਰਮੁਖਿ ਰੰਗੁ ਭਇਆ ਅਤਿ ਗੂੜਾ ਹਰਿ ਰੰਗਿ ਭੀਨੀ ਮੇਰੀ ਚੋਲੀ। ” (ਭਾਵ 
ਜੀਵਨ) 
“ਹਰਿ ਚੋਲੀ ਦੇਹ ਸਵਾਰੀ ਕਢਿ ਪੈਧੀ ਭਗਤਿ ਕਰਿ। (ਸਰੀਰ ਰੂਪੀ) 
- ਸੋਰ ੪, ਵਾਰ ੧੧੧ (646) 

ਹੋਰ ਰੂਪ: 
ਚੋਲੀਆ - 
“ਹਰਿ ਰੰਗਿ ਚਲੂਲੇ ਜੋ ਰਤੇ ਤਿਨ ਭਿਨੀ ਹਰਿ ਰੰਗਿ ਚੋਲੀਆ। ” (ਸਰੀਰ ਰੂਪੀ 
ਚੋਲੀ) 

- ਗਉਂ ੪, ਵਾਰ ੧੯ਸ, ੪, ੧:੫ (311) 


ਚੋਲੀਐ - 
“ਗੁਰਮੁਖਿ ਰੰਗਿ ਚਲੂਲੈ ਰਾਤੀ ਹਰਿ ਪ੍ਰੇਮ ਭੀਨੀ ਚੋਲੀਐ। ” (ਜੀਵਨ ਰੂਪੀ) 
- ਦੇਵ ੪, ੩, ੧":੨ (527) 


ਚੋਲੇ - 
“ਹਰਿ ਪ੍ਰੇਮਿ ਕਸਾਈ ਦਿਨਸੁ ਰਾਤਿ ਹਰਿ ਰਤੀ ਹਰਿ ਰੰਗਿ ਚੋਲੇ। ” (ਚੋਲੀ ਅੰਗੀ) 
ਜੀਵਨ ਰੂਪੀ 
- ਸੋਰ ੪, ਵਾਰ ੧ਸ, ੪, ੨੩ (642) 
(1) ਚੋਲੀ, ਅੰਗੀ, ਵੇਖੋ “ਚੋਲੀ? 
(2) ਚੋਗੇ 
“ਜਿਨ ਕੇ ਚੋਲੇ ਰਤੜੇ ਪਿਆਰੇ ਕੰਤੁ ਤਿਨਾ ਕੈ ਪਾਸਿ। ” 
- ਤਿਲੰ ੧, ੩, ੩:੧ (722) 
(1) ਖਾਂਦੀ/ਮਾਣਦੀ ਹੈ 
“ਸਾ ਧਨ ਸਭਿ ਰਸ ਚੋਲੈ ਅੰਕਿ ਸਮਾਣੀਆ। ” 
- ਤੁਖਾ ੧, ਬਾਰਾ ੨੧੨ (1107) 
(2) ਚੋਗਾ ਭਾਵ ਸਰੀਰ 
“ਗੁਨ ਨਿਧਾਨੁ ਪ੍ਰਗਟਿਓ ਇਹ ਚੋਲੈ। ” 
- ਕਾਨ ੫, ੪੬, ੧:੩ (1307) 
(1) ਚੁਹਲ, ਕੌਤਕ 
“ਅਲਖੁ ਲਖਾਇਆ ਗੁਰ ਤੇ ਪਾਇਆ ਨਾਨਕ ਇਹੁ ਹਰਿ ਕਾ ਚੋਲ੍ਹਾ। ” 
- ਆਸਾ ੫, ੧੪੫. ੩੧ (407) 
(2) ਚੂਰੀ, ਘਿਉ ਪਾ ਕੇ ਗੁੰਨੀ ਹੋਈ ਭਾਵ ਸੁਆਦੀ ਪਕਵਾਨ 
“ਹਰਿ ਧਨੁ ਸੰਚਨੁ ਹਰਿ ਨਾਮੁ ਭੋਜਨੁ ਇਹੁ ਨਾਨਕ ਕੀਨੋ ਚੋਲ੍ਹਾ। ” 





1656 


- ਧਨਾ ੫, ੮, ੪੨ (673) 


ਛ 


ਪੜਦਾ, ਅੱਖਾਂ ਵਿਚ ਪੈਦਾ ਹੁੰਦਾ ਪੜਦਾ ਭਾਵ ਮੋਤੀਆ ਬਿੰਦ ਜੋ ਨਜ਼ਰ ਵਿਚ ਬਾਧਾ 
ਬਣਦਾ ਹੈ। 
“ਸਾਹਿਬ ਸਦਾ ਹਜੁਰਿ ਹੈ ਭਰਮੈ ਕਾ ਛਉੜ ਕਟਿ ਕੈ ਅੰਤਰਿ ਜੋਤਿ ਧਰੇਹੁ। ? 

੍‌੍ - ਬਿਹ ੪, ਵਾਰ ੧੫ਸ, ੩, ੨:੩ (554) 


“ਚਾਰਿ ਮੰਤਰਹ ਛਹ ਮੂਏ ਚਾਰਿ ਪੁਰਖ ਦੁਇ ਨਾਰਿ। ” 
- ਸਲੋ ਕਬ, ੯੧੨ (1369) 


“ਦੁਖ ਭੁਖ ਕਾੜਾ ਸਭੁ ਚੁਕਾਇਸੀ ਮੀਹੁ ਵਠਾ ਛਹਬਰ ਲਾਇ। ”” 
- ਸਾਰ ੪, ਵਾਰ ੩੪ਸ, ੪, ੩੨ (1250) 
੮੮੮੮ ਛਾਂ, ਸਾਇਆ 
“ਤਹ ਪਾਵਸ ਸਿੰਧੁ ਧੂਪ ਨਹੀ ਛਹੀਆ ਤਹ ਉਤ ਪਤਿ ਪਰਲਉ ਨਾਹੀ। ” 
- ਗਉਂ ਕਬ, ੪੮, ੧:੧ (333) 


- ਗਉ ਕਬ, ਥਿਤੀ ੭:੧ (343) 


(1) ਤ੍ਰਿਪਤ ਹੋ ਕੇ ਭਾਵ ਪ੍ਰਸੰਨ ਹੋ ਕੇ 
“ਫਛਕਿ ਕਿ ਨ ਰਹਹੁ ਛਾਡਿ ਕਿ ਨ ਆਸਾ।”? 
- ਗਉਂ ਕਬ, ਬਾਅ ੧੩:੨ (340) 
(2) ਛੱਕ/ਖਾ ਕੇ 
“ਜਿਨਾ ਗੁਰਬਾਣੀ ਮਨਿ ਭਾਈਆ ਅੰਮ੍ਤਿ ਛਕਿ ਛਕੇ । ”” 
- ਆਸਾ ੪, ਛੰਤ ੧੬, ੪੨ (449) 


“ਜਿਨਾ ਗੁਰਬਾਣੀ ਮਨਿ ਭਾਈਆ ਅੰਮ੍ਤਿ ਛਕਿ ਛਕੇ । ” 
- ਆਸਾ ੪, ਛੰਤ ੧੬, ੪:੨ (449) 
ਗੁਰਮੁਖੀ ਲਿਪੀ ਦਾ 12ਵਾਂ ਅੱਖਰ “ਛ? 
“ਛਛਾ ਛੋਹਰੇ ਦਾਸ ਤੁਮਾਰੇ । ” 
- ਗਉਂ ੫. ਬਾਅ ੨੩੪੧ (254) 
“ਤਹ ਦੀਪਕ ਜਲੈ ਛੰਛਾਰਾ। ”” 
- ਸੋਰ ਨਾਮ, ੧, ੪੨ (657) 





1657 


ਵੇਖੋ “ਛਛਾ” ਛਛੇ ਦੁਆਰਾ ਉਪਦੇਸ਼ ਹੈ 
“ਫਛਛੇ ਛਾਇਆ ਵਰਤੀ ਸਭ ਅੰਤਰਿ ਤੇਰਾ ਕੀਆ ਭਰਮੁ ਹੋਆ। ”” 
- ਆਸਾਂ ੧, ਪਟੀ ੧੦:੧ (433) 
ਅੰਨ ਵਿਚੋ ਮਿੱਟੀ ਕੱਖ ਕਾਨ ਆਦਿ ਕੱਢਣ ਦਾ ਸੰਦ 
“ਚੂਹਾ ਖਡ ਨ ਮਾਵਈ ਤਿਕਲਿ ਬੰਨੈ ਛਜ। ? 
੍‌੍ - ਮਲਾ ੧, ਵਾਰ ੧੯ਸ, ੧, ੧:੨ (1286) 


ਛਜੀ' ਭਾਵ ਝੜੀ ਲਾ ਕੇ (ਮੁਹਾਵਰੇ ਵਿਚ) 
“ਤ ਧਰਿਓ ਮਸਤਕਿ ਹਥੁ ਸਹਜਿ ਅਮਿਉ ਵੁਠਉ ਛਜਿ ਸੁਰਿ ਨਰ ਗਣ ਮੁਨਿ ਬੋਹਿਯ 
ਅਗਾਜਿ। ” 

- ਸਵ ੨, ੧:੩ (1391) 


ਛਤ ਦਾ ਬਾਹਰ ਨੂੰ ਵਧਿਆ ਭਾਗ ਜੋ ਘਰ ਦੀ ਸ਼ੋਭਾ ਅਥਵਾ ਬਾਰਸ਼ ਦੇ ਫਾਂਡੇ ਆਦਿ ਨੂੰ 
ਰੋਕਣ ਲਈ ਬਣਾਇਆ ਹੁੰਦਾ ਹੈ। 
“ਅੰਦਰਿ ਕੋਟ ਛਜੇ ਹਟਨਾਲੇ। ”” 

- ਮਾਰੂ ੧, ਸੋਲਾ ੧੩, ੨:੧ (1033) 
ਛਟਾਂ, ਗੁਣ, ਬੋਰੀ ਜਿਸ ਵਿਚ ਦਾਣੇ ਆਦਿ ਪਾ ਕੇ ਘੋੜੇ ਅਥਵਾ ਖੋਤੇ ਉਪਰ ਲੱਦੇ ਜਾਂਦੇ 
ਹਨ। 

- ਰਾਮ ਬਸ, ਵਾਰ ੨੧੧ (967) 


“ਫਛਠਿ ਖਟੁ ਚਕ੍ਰ ਛਹੁੰ ਦਿਸ ਧਾਇ। ”” 
੍‌੍ - ਗਉ ਕਬ, ਥਿਤੀ ੭:੧ (343) 
ਛਡਈਐ ---- ਛਡਾਏ, ਬਚਾ (ਭਾਵ) 
“ਜਨ ਨਾਨਕ ਸੋ ਹਰਿ ਨਾਲਿ ਹੈ ਤੇਰੈ ਹਰਿ ਸਦਾ ਧਿਆਇ ਤੂ ਤੁਧੁ ਲਏ 
ਛਡਈਐ । ? 
- ਗੋਂਡ ੪, ੫, ੪:੨ (861) 


“ਪਾਪਾ ਕਮਾਣੇ ਛਡਹਿ ਨਾਹੀ ਲੈ ਚਲੇ ਘਤਿ ਗਲਾਵਿਆ। ”” 
- ਆਸਾ ੫, ਛੰਤ ੧੧, ੨:੩ (460) 


ਹੋਰ ਰੂਪ: 
ਛਡਹੈ - 
“ਏਕਹਿ ਸੁਪਨੈ ਦਾਮੁ ਨ ਛਡਹੈ । ” (ਤਿਆਗਦਾ) 


- ਮਾਰੂ ੫, ੧੮, ੨:੨ (1004) 
ਛਡਣੇ - 
“ਘਰ ਛਡਣੇ ਰਹੈ ਨ ਕੋਈ। ” (ਛਡ ਜਾਣੇ, ਤਿਆਗ ਜਾਣੇ) 
- ਮਾਰੂ ੧, ੨, ੨੨ (989) 
ਛਡਨਾ - 





1658 


“ਜੋ ਛਡਨਾ ਸੁ ਅਸਥਿਰੁ ਕਰਿ ਮਾਨੈ। ” (ਤਿਆਗਨ ਯੋਗ ਇਥੇ ਭਾਵ “ਨਾਸ਼ਵਾਨ”) 


“ਜਨ ਨਾਨਕ ਨਾਮੁ ਧਿਆਇਆ ਮੇਰੀ ਜਿੰਦੁੜੀਏ ਧ੍ਰਿ ਮਸਤਕਿ ਹਰਿ ਲਿਖਿ ਛਡਾ 
ਰਾਮ। ” 
- ਬਿਹਾ ੪, ਛੰਤ ੫, ੪:੪ (541) 


“ਤੁਝੁ ਤੁਰਤੁ ਛਡਾਊ ਮੇਰੋ ਕਹਿਓ ਮਾਨਿ। ” 
- ਬਸੰ ਕਬ, ੪, ੨:੪ (1194) 


“ਨਾਮੁ ਸਹਾਈ ਸਦਾ ਸੰਗਿ ਆਗੈ ਲਏ ਛਡਾਇ । ”? 

- ਸਿਰੀ ੫, ੭੮, ੧":੨ (45) 
ਹੋਰ ਰੂਪ: 
ਛਡਾਇਆ - 
“ਐਸਾ ਹਰਿ ਨਾਮੁ ਮਨਿ ਚਿਤਿ ਨਿਤਿ ਧਿਆਵਹੁ ਜਨ ਨਾਨਕ ਜੋ ਅੰਤੀ ਅਉਰਿ ਲਏ 
ਛਡਾਇਆ। ”” (ਛੁਡਵਾ/ਮੁਕਤ ਕਰਵਾਇਆ) 

- ਗਉਂ ੪, ੫੧, ੪:੩ (168) 


ਛਡਾਇਦਾ - 
“ਜਿਥੈ ਪੁਤਜੂ ਕਲਤ੍ਹ ਨ ਬੇਲੀ ਕੋਈ ਤਿਥੈ ਹਰਿ ਆਪਿ ਛਡਾਇਦਾ। ” 


- ਮਾਰੂ ੫, ਸੋਲਾ ੫, ੧੧:੩ (1076) 
ਛਡਾਈ - 
“ਹਰਿ ਤਿਸੈ ਧਿਆਵਹੁ ਸੰਤ ਜਨਹੁ ਜੋ ਲਏ ਛਡਾਈ। ” 
- ਸਿਰੀ ੪, ਵਾਰ ੨:੫ (83) 


- ਸਿਰੀ ੧, ਅਸ ੧੫, ੨:੩ (62) 


“ਓਇ ਆਪਿ ਤਰੇ ਸਭ ਕੁਟੰਬ ਸਿਉ ਤਿਨ ਪਿਛੇ ਸਭੁ ਜਗਤੁ ਛਡਾਹਿ। ”? 
- ਗਉ ੪, ਵਾਰ ੧੭ਸ, ੪, ੧:੬ (310) 
ਹੋਰ ਰੂਪ: 
ਛਡਾਹੀ - 
“ਸਭਿ ਜੀਅ ਤੇਰੇ ਤੂ ਸਭਸ ਦਾ ਤੂ ਸਭ ਛਡਾਹੀ। ”” 
- ਗਉ ੪, ਵਾਰ ੪:੫ (302) 


“ਹਰਿ ਨਾਮੈ ਜੇਵਡੁ ਅਵਰੁ ਨ ਸੂਝੈ ਹਰਿ ਨਾਮੋ ਅੰਤਿ ਛਡਾਤਾ। ” 
- ਵਡ ੪, ਵਾਰ ੧੬:੩ (592) 





1659 


“ਉਰਝਿ ਪਰੇ ਜੋ ਛੋਡਿ ਛਡਾਨਾ। ”” 
- ਗਉ ੫. ਬਾਅ ੬:੫ (251) 


ਛੁਡਵਾ/ਮੁਕਤ ਕਰਵਾ ਲਵੋ 
“ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪਿ ਛਡਾਵਹੁ । ” 
- ਸੋਰ ੫, ੩੧, ੧:੧ (617) 


ਮੁਕਤ ਕਰਵਾਉਣ/ਛੁਡਾਵਣ ਵਾਲਾ 
“ਸੋ ਐਸਾ ਹਰਿ ਸੇਵਹੁ ਮੇਰੇ ਮਨ ਹਰਿ ਅੰਤਿ ਛਡਾਵਣਹਾਰਾ। ”” 
- ਬੈਰਾ ੪, ੫, ੧੨ (720) 
ਹੋਰ ਰੂਪ: 
ਛਡਵਾਣਹਾਰੋ - 
“ਆਪਿ ਨਿਰਾਲਮੁ ਧੰਧੈ ਬਾਧੀ ਕਰਿ ਹੁਕਮੁ ਛਡਾਵਣਹਾਰੋ । ? 
- ਵਡ ੧, ਅਲਾ ੪, ੨੫ (581) 


ਛੁਡਾਉਣਾ/ਮੁਕਤ ਕਰਵਾਉਣਾ ਹੈ 
“ਜਬ ਜਮੁ ਆਇ ਕੇਸ ਕੇ ਪਕਰੈ ਤਹ ਹਰਿ ਕੋ ਨਾਮੁ ਛਡਾਵਨ। ” 
- ਮਾਰੂ ਕਬ, ੬, ੧":੨ (1104) 


ਛੁਡਵਾ/ਮੁਕਾ ਦਿੰਦਾ ਹੈ, ਮੁਕਤ ਕਰ ਦਿੰਦਾ ਹੈ 
“ਜਿਸ ਨੋ ਨਾਮੁ ਦੇਇ ਮੇਰਾ ਸੁਆਮੀ ਤਿਸੁ ਲੇਖਾ ਸਭੁ ਛਡਾਵੀਐ ਰੇ। ”” 
- ਕੇਦਾ ੪, ੧, ੨੨ (1118) 
ਮੁਕਤ ਕਰਦਾ/ਛੁਡਵਾਉਂਦਾ ਹੈ 
“ਸੈ ਮੂਰਖ ਹਰਿ ਨਾਮੁ ਛਡਾਵੈ । ” 
- ਗਉਂ ੪, ੩੯, ੩:੩ (164) 
ਛਡ ਕੇ, ਤਿਆਗ ਕੇ 
“ਜੋ ਘਰੁ ਛਡਿ ਗਵਾਵਣਾ ਸੋ ਲਗਾ ਮਨ ਮਾਹਿ। ? 
- ਸਿਰੀ ੫, ੭੩, ੩੯੧ (43) 
“ਸਭੇ ਛਡਿ ਸਿਆਣਪਾ ਗੁਰ ਕੀ ਪੈਰੀ ਪਾਹਿ। ? 
- ਸਿਰੀ ੫, ੭੫, ੧":੨ (43) 


ਹੋਰ ਰੂਪ: 
ਛਡਿਓ - 
ਵੀ ਹਭੁ ਆਪੁ ਲਗੜੋ ਚਰਣਾ ਪਾਸਿ।  (ਛਡ/ਤਿਆਗ ਦਿਤਾ) 
- ਜੈਤ ੫, ਵਾਰ ੧੬ਸ, ੫, ੨:੧ (709) 


ਛਡਿਆ - 
“ਹੈ ਛਡਿਆ ਸਭੋ ਧੰਧੜਾ। ” ਤਿਆਗਿਆ, (ਤਿਆਗ ਦਿਤਾ) 
- ਸਿਰੀ ੫, ਅਸ ੨੫, ੮:੧ (73) 
(1) ਤਿਆਗਿਆ, ਵੇਖੋ “ਛਡਿ? 
(2) ਦਿਤਾ 





1660 


“ਧਰਮ ਰਾਇ ਜਮਕੰਕਰਾ ਨੋ ਆਖਿ ਛਡਿਆ ਏਸੁ ਤਪੇ ਨੋ ਤਿਥੈ ਖੜਿ ਪਾਇਹੁ ਜਿਥੈ 
ਮਹਾ ਮਹਾਂ ਹਤਿਆਰਿਆ। ” 
- ਗਉ ੪, ਵਾਰ ੩੦ਸ, ੪, ੧:੧੧ (316) 
ਛਡੀਅਨੁ ---- ਦਿਤੇ, ਛਡੇ 
“ਇਕਿ ਆਪੇ ਆਪਿ ਖੁਆਇਅਨੁ ਦੂਜੈ ਛਡਿਅਨੁ ਲਾਇ। ”” 
- ਸਿਰੀ ੩, ੫੮, ੪੯੨ (36) 
ਛਡੀਆ ---- (1) ਦਿਤੀ ਸੀ, ਛਡੀ ਸੀ 
“ਖੋਜੀ ਲਧਮੁ ਖੋਜੁ ਛਡੀਆ ਉਜਾੜਿ। ”? 
- ਗੂਜ ੫, ਵਾਰ ੧੨ਸ, ੫, ੨:੧ (521) 
(2) ਤਿਆਗ ਦੇਈਏ 
“ਕੂੜਾ ਲਾਲਚੁ ਛਡੀਐ ਹੋਇ ਇਕ ਮਨਿ ਅਲਖੁ ਧਿਆਈਐ। ”” 
- ਆਸਾ ੧, ਵਾਰ ੧੦੨ (468) 
ਹੋਰ ਰੂਪ: 
ਛਡੇ - 
“ਇਹੁ ਮਨੂਆ ਅਤਿ ਸਬਲ ਹੈ ਛਡੇ ਨ ਕਿਤੈ ਉਪਾਇ। ” (ਤਿਆਗੇ, ਛਡ ਦੇਵੇ) 
- ਸਿਰੀ ੩, ੫੧, ੪:੧ (33) 


ਛੜੈ - 
“ਕਹਿਆ ਸਬਦੁ ਨ ਮਾਨਈ ਹਉਮੈ ਛਡੈ ਨ ਕੋਇ। ”? 
- ਰਾਮ ੩, ਵਾਰ ੪ਸ, ੩, ੨੨ (948) 


“ਛਾਤੀ ਸੀਤਲ ਮਨੁ ਸੁਖੀ ਛੰਤ ਗੋਬਿਦ ਗੁਨ ਗਾਇ। ”? 
- ਗਉ ੫. ਬਾਅ ੨੩ਸ:੧ (254) 


--- ਛੱਤਰ 
“ਤਲੈ ਕੁੰਚਰੀਆ ਸਿਰਿ ਕਨਿਕ ਛਤਰੀਆ। ”” 
- ਆਸਾ ੫. ੫੫, ੨੯੧ (385) 
ਛੱਤੇ ਹੋਏ, ਜਿੰਨਾਂ ਉਪਰ ਛੱਤ ਹੈ 
“ਛਤੜੇ ਬਾਜਾਰ ਸੋਹਨਿ ਵਿਚਿ ਵਪਾਰੀਏ । ? 
- ਰਾਮ ੫. ਵਾਰ ੧੯ਸ, ੫. ੧੧ (965) 


“ਹਮ ਢਾਢੀ ਹਰਿ ਪ੍ਰਭ ਖਸਮ ਕੇ ਨਿਤ ਗਾਵਹ ਹਰਿ ਗੁਣ ਛੰਤਾ। ” 
- ਸੋਰ ੪, ਵਾਰ ੨੦੦੧ (650) 


- ਗਉਂ ੫. ੭, ੪੧ (239) 





1661 


““ਗੁਰੁ ਕੁੰਜੀ ਪਾਹੂ ਨਿਵਲੁ ਮਨੁ ਕੋਠਾ ਤਨੁ ਛਤਿ। ” 

- ਸਾਰ ੪, ਵਾਰ ੧ਸ, ੨, ੧੧ (1237) 
ਗਿਣਤੀ ਦੀ ਇਕ ਇਕਾਈ, ਪੈੱਤੀ ਤੋਂ ਬਾਅਦ ਤੇ ਸੈ'ਤੀ ਤੋ ਪਹਿਲਾਂ ਦੀ ਇਕਾਈ 
“ਤੀਹ ਅੰਮ੍ਰਿਤ ਭਾਉ ਏਕੁ ਜਾ ਕਉ ਨਦਰਿ ਕਰੇਇ। (ਭਾਵ ਕਈ ਪ੍ਰਕਾਰ ਦੇ) 

- ਸਿਰੀ ੧, ੭, ੧੩ (16) 
“ਤੀਹ ਜੁਗ ਗੁਬਾਰੁ ਸਾ ਆਪੇ ਗਣਤ ਕੀਨੀ। ” (ਭਾਵ ਅਨੇਕ) 
- ਰਾਮ ੩, ਵਾਰ ੭:੧ (949) 


“ਏਕੁ ਸਾਹਿਬੁ ਸਿਰਿ ਛਤੁ ਦੂਜਾ ਨਾਹਿ ਕੋਇ। ” 
- ਆਸਾ ੫, ੧੦੯, ੧੨੨ (398) 


- ਗਉਂ ੫. ਬਾਅ ੩੭:੭ (258) 


- ਸਿਰੀ ੫, ੭੨, ੧੨ (42) 


- ਗਉਂ ਕਬ, ੧੩, ੨੨ (326) 
“ਛਛਾ ਇਹੈ ਛਤ੍ਪਤਿ ਪਾਸਾ। ” (ਭਾਵ ਬਾਦਸ਼ਾਹ ਹਰੀ) 
- ਗਉਂ ਕਬ, ਬਾਅ ੧੩:੧ (340) 
“ਸਗਲ ਛਤ੍ਪਤਿ ਏਕੋ ਠਾਕੁਰੁ ਕਉਨੁ ਸਮਸਰਿ ਲਾਵਉ। ” (ਪ੍ਰ ਤਾਪੀ ਰਾਜਾ) 
- ਆਸਾ ੫, ੧੨੧, ੧":੨ (401) 


ਹੋਰ ਰੂਪ: 
ਛਤ੍ਰਪਤੀ - 
“ਕਬੀਰ ਹੈ ਗੇ ਬਾਹਨ ਸਘਨ ਘਨ ਛਤ੍ਰਪਤੀ ਕੀ ਨਾਰਿ। ”” (ਪ੍ਰਤਾਪੀ ਰਾਜਾ) 
- ਸਲੋ ਕਬ, ੧੫੯੧ (1373) 


- ਗਉ ੧, ਅਸ ੧੦, ੬:੨ (225) 


- ਰਾਮ ੫, ਅਸ ੪, ੪੨੨ (914) 
(2) (ਸੰ.) ਵੇਦ 
“ਬ੍ਹਮਾਦਿਕ ਸਿਵ ਛੰਦ ਮੁਨੀਸੁਰ ਰਸਕਿ ਰਸਕਿ ਠਾਕੁਰ ਗੁਨ ਗਾਵਤ। ”” 
- ਸਮੁ ੫, ੭੧ (1388) 





1662 


ਛਲ (ਬਾਵਨ) ਰੂਪ, (ਸ਼ਬਦਾਰਥ) ਲੁਕਾਉ ਛਪਾਉ (ਮਹਾਨਕੋਸ਼) ਛਲ ਅਰਥਾਤ ਛਪਾਣਾ 
(ਗੁਰੂ ਗਿਰਾਰਥ) 
ਤਾਹਿ ਜੀਉ।” 

- ਸਵ ੪, ਗਯੰ ੭:੩ (1402) 


ਮੁਹਛੰਗੀ, ਮੁਥਾਜੀ, ਹੋਰ ਵੇਖੋ “ਛੰਦੇ” (2) ਇਛਾ ਅਭਿਲਾਸ਼ਾ (ਮਹਾਨਕੋਸ਼) 


“ਯਾਰ ਵੇ ਪਿਰੁ ਆਪਣ ਭਾਣਾ ਕਿਛੁ ਨੀਸੀ ਛੰਦਾ। ? 
- ਜੈਤ ੫, ਛੰਤ ੧, ੩:੧ (703) 


(1) ਛੰਦ/ਕਾਵਿ ਬੰਦ ਵਿਚ 
“ਤੀਨਿ ਛੰਦੇ ਖੇਲੂ ਆਛੇ। ” 


- ਟੌਡੀ ਨਾਮ, ੩, ੧":੧ (718) 
(2) ਮੁਹਥਾਜੀ (ਸ਼ਬਦਾਰਥ) ਬੰਧਨ (ਮਹਾਨਕੋਸ਼) 
“ਧਰਮ ਰਾਇ ਕੀ ਕਾਣਿ ਚੁਕਾਈ ਸਭਿ ਚੂਕੇ ਜਮ ਕੇ ਛੰਦੇ। ” 
- ਬਿਲਾ ੪, ੬, ੧:੨ (800) 
ਛਨਹਰੀ ---- ਛੰਨ (ਗੁਪਤ) ਨੂੰ ਬਾਹਰ ਲਿਆਉਣ ਵਾਲੀ 
“ਪਗ ਨੇਵਰ ਛਨਕ ਛਨਹਰੀ। ” 
- ਗੋਂਡ ਕਬ, ੮, ੩:੨ (872) 


- ਗੋਂਡ ਕਬ, ੮, ੩:੨ (872) 


- ਬਿਲਾ ੩, ਵਾਰ ੧, ੮:੧ (841) 


- ਆਸਾ ੫, ੧੦੧, ੪:੩ (396) 


- ਗਉ ੫. ਸੁਖ ੪, ੫:੪ (267) 


ਛਪਦਾ, ਲੁਕਿਆ ਰਹਿੰਦਾ 
“ਨਾਨਕ ਜਿਨ ਅੰਦਰਿ ਸਚੁ ਹੈ ਸੇ ਜਨ ਛਪਹਿ ਨ ਕਿਸੈ ਦੇ ਛਪਾਏ । ”” 
- ਬਿਲਾ ੪, ਵਾਰ ੪ਸ, ੩, ੧:੭ (850) 


- ਭੈਰ ਕਬ, ੧੫, ੧:੪ (1161) 





1663 


“ਬਾਝੁ ਬੂਨੀਆ ਛਪਰਾ ਥਾਮ੍ਿਆ ਨੀਘਰਿਆ ਘਰੁ ਪਾਇਆ ਰੇ। ” (ਸਰੀਰ ਰੂਪੀ) 
- ਆਸਾ ੫, ੪੪, ੨੧ (381) 


“'ਕਿਚਰੁ ਝਤਿ ਲਘਾਈਐ ਛਪਰਿ ਤੁਟੈ ਮੇਹੁ। ? 
- ਸਲੋ ਫਰ, ੧੮:੨ (1378) 


“ਜੇ ਅਗੈ ਤੀਰਥੁ ਹੋਇ ਤਾ ਮਲੁ ਲਹੈ ਛਪੜਿ ਨਾਂਤੈ ਸਗਵੀ ਮਲੁ ਲਾਏ । ? 
- ਮਾਝ ੧, ਵਾਰ ਪਸ, ੪, ੨੩ (140) 
“ਛਪੜਿ ਢੂਢੈ ਕਿਆ ਹੋਵੈ ਚਿਕੜਿ ਡੁੰਬੈ ਹਥਿ। ” (ਭਾਵ ਦੰਭੀ ਗੁਰੂ) 
- ਸਲੋ ਫਰ, ੫੩੨ (1380) 


- ਧਨਾ ੧, ਅਸ, ੧, ੧":੧ (685) 


- ਧਨਾ ਨਾਮ, ੧, ੧":੨ (718) 


- ਗਉ ੫. ਸੁਖ ੪, ੫:੪ (267) 


“ਅੰਤਰਜਾਮੀ ਸਭੁ ਕਿਛੁ ਜਾਨੈ ਉਸ ਤੇ ਕਹਾ ਛਪਾਇਆ। ?” 

- ਆਸਾ ੫, ੪੨, ੩੨ (381) 
“ਅਨਿਕ ਜਤਨ ਕਰਿ ਹਿਰਦੈ ਰਾਖਿਆ ਰਤਨੁ ਨ ਛਪੈ ਛਪਾਇਆ। ” (ਲੁਕਾਣ 
ਨਾਲ) 

- ਸੋਰ ਭੀਖ, ੨, ੧:੨ (659) 

ਛਪਾਇਨਿ --- ਛੁਪਾਉਂਦੇ/ਲੁਕਾਉਦੇ ਹਨ 
“ਓਇ ਅਗੈ ਪਿਛੇ ਬਹਿ ਮੁਹੁ ਛਪਾਇਨਿ ਨ ਰਲਨੀ ਖੋਟੇਆਰੇ। ”” 
- ਗਉ ੪, ਵਾਰ ੨੧ਸ, ੪, ੧:੪ (312) 


“ਕਰਤ ਬੁਰਾਈ ਮਾਨੁਖ ਤੇ ਛਪਾਈ ਸਾਖੀ ਭੂਤ ਪਵਾਨ। ”” 
- ਸਾਰ ੫, ੨, ੧":੨ (1202) 


ਹੋਰ ਰੂਪ: 
ਛਪਾਈਆਂ - 





1664 


“ਤਸਿ ਦੇਵੈ ਆਪਿ ਦਇਆਲੁ ਨ ਛਪੈ ਛਪਾਈਆ। ”? (ਛਪਾਣ ਨਾਲ) 
- ਸਾਰ ੪, ਵਾਰ ੩੪੨ (1250) 
ਛਪਾਏ - 
“ਸਾਚੁ ਨ ਛਪੈ ਜੇ ਕੋ ਰਖੇ ਛਪਾਏ। ? (ਛਪਾ ਕੇ) 
- ਗਉ ੩, ਅਸ ੬, ੫:੨ (232) 
ਛਪਾਨੀ - 
“ਮੁਕਤਿ ਕੀ ਬਰੀਆ ਕਹਾ ਛਪਾਨੀ। ” (ਛਪ ਜਾਂਦੀ/ਲੁਕ ਜਾਂਦੀ ਹੈ) 
- ਗੋਂਡ ਨਾਮ, ੬, ੪2੨ (874) 
ਛਪਾਵੈ - 
“ਅਗਹੁ ਦੇਖੈ ਪਿਛਹੁ ਦੇਖੈ ਤੁਝ ਤੇ ਕਹਾ ਛਪਾਵੈ । ”” 
- ਗਉ ੧, ੧੭, ੩੨ (156) 


ਲੂਕ, ਛੁਪ 
“ਬੰਧਨ ਖੋਲਨਿ੍‌ ਸੰਤ ਦੂਤ ਸਭਿ ਜਾਹਿ ਛਪਿ।” 


- ਗੂਜ ੫, ਵਾਰ ੮:੪ (520) 
“ਬਲਬੰਚ ਛਪਿ ਕਰਤ ਉਪਾਵਾ ਪੇਖਤ ਸੁਨਤ ਪ੍ਰਭ ਅੰਤਰਜਾਮੀ। ” 
- ਸਮੁ ੫, ੧੫ (1387) 


- ਗਉ ੫. ਬਾਅ ੨੧:੮ (254) 


“ਗੁਰ ਕ੍ਰਿਪਾਲ ਜਬ ਭਏ ਤ ਅਵਗੁਣ ਸਭਿ ਛਪੇ। ” (ਲੁਕ ਗਏ) 
- ਜੈਤ ੫, ਵਾਰ ੧੯੨ (710) 
ਛਪੈ - 
“ਸਾਚੁ ਨ ਛਧੈ ਜੇ ਕੋ ਰੱਖੇ ਛਪਾਏ। ” (ਲੁਕਦਾ, ਛੁਪਦਾ) 
- ਗਉ ੩, ਅਸ ੬, ੫:੨ (232) 


(ਫਾ. ਸ਼ਬ) ਰਾਤ ਨੂੰ (ਮਹਾਨਕੋਸ਼) ਰੋਅਬਦਾਬ, ਦਬਦਬਾ (ਸ਼ਬਦਾਰਥ) 


““ਪਾਹਰੂਅਰਾ ਛਬਿ ਚੋਰੁ ਨ ਲਾਗੇ । ” 
- ਆਸਾ ੧, ੨੦, ੪੨ (355) 


“ਪਿਰੁ ਛੈਲੁ ਛਬੀਲਾ ਛਡਿ ਗਵਾਇਓ ਦੁਰਮਤਿ ਕਰਮਿ ਵਿਹੂਣੀ। ” 
- ਰਾਮ ੫. ਵਾਰ ੬ਸ, ੫. ੧:੫ (959) 
ਹੋਰ ਰੂਪ: 
ਛਬੀਲੀ - 
“ਸੁੰਦਰ ਬਚਨ ਤੁਮ ਸੁਣਹੁ ਛਬੀਲੀ ਪਿਰੁ ਤੈਡਾ ਮਨ ਸਾਧਾਰਣੁ। ? (ਹੇ ਸੁੰਦਰੀ) 
- ਰਾਮ ੫. ਵਾਰ ੬ਸ, ੫. ੧੨ (959) 





1665 


ਛਮਿ ਛਰੀ --- ਪ੍ਰਿਥਵੀ ਉਪਰ ਫਿਰਨ ਵਾਲੇ, ਪਿਤਰ 
“ਇਕ ਲੋਕੀ ਹੋਰੁ ਛਮਿਛਰੀ ਬ੍ਰਾਹਮਣੁ ਵਟਿ ਪਿੰਡੁ ਖਾਇ। ”? 
- ਆਸਾ ੧, ੩੨, ੪੧ (358) 
ਛਰਿਆ ---- ਛਡੇ ਹੋਏ ਹਨ 
“ਉਡੈ ਉਡਿ ਆਵੈ ਸੈ ਕੋਸਾ ਤਿਸੁ ਪਾਛੇ ਬਚਰੇ ਛਰਿਆ। ?” 
੍‌੍ - ਗੂਜ ੫, ੧, ੩੧ (495) 


“ਅਨਿਕ ਬੰਚ ਬਲ ਛਲ ਕਰਹੁ ਮਾਇਆ ਏਕ ਉਪਾਵ। ”? 
- ਗਉਂ ੫. ਬਾਅ ੩੩੨ (257) 
ਹੋਰ ਰੂਪ: 
ਛਲੰ - 
“ਸੰਚੰਤਿ ਬਿਖਿਆ ਛਲੰ ਛਿਦਰੰ ਨਾਨਕ ਬਿਨੁ ਹਰਿ ਸੰਗਿ ਨ ਚਾਲਤੇ । ? 
- ਜੈਤ ੫, ਵਾਰ ੧੦ਸ, ੫, ੧:੨ (708) 
(2) ਛਲਵਾਨ, ਛਲੀ 
“ਫਲ ਬਪੁਰੀ ਇਹ ਕਉਲਾ ਡਰਪੈ ਅੰਤਿ ਡਰਪੈ ਧਰਮ ਰਾਇਆ। ” 
- ਮਾਰੂ ੫, ੧, ੩੨ (999) 


- ਸਵ ੪, ਗਯੰ ੯੨ (1403) 


- ਬਿਲਾ ੫, ੭, ੨੨ (803) 


“ਗਾਵਹਿ ਸਨਕਾਦਿ ਸਾਧ ਸਿਧਾਦਿਕ ਮੁਨਿ ਜਨ ਗਾਵਹਿ ਅਛਲ ਛਲਾ। ”” 
- ਸਵ ੧, ੩:੨ (1389) 


“ਅਛਲ ਛਲਾਈ ਨਹ ਛਲੈ ਨਹ ਘਾਉ ਕਟਾਰਾ ਕਰਿ ਸਕੈ। ”” 
- ਸਿਰੀ ੧, ੩੩, ੧:੧ (25) 


“ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ। ”” 


- ਸਵ ੧, ੭੧੧ (1390) 


“ਕਉਲਾ ਬਪੁਰੀ ਸੰਤੀ ਛਲੀ। ” 


- ਆਸਾ ੫, ੮੮, ੩:੪ (392) 





1666 


“ਸੁੰਦਰ ਸੁਘਰ ਸਰੂਪ ਸਿਆਨੇ ਪੰਚਹੁ ਹੀ ਮੋਹਿ ਛਲੀ ਰੇ। ” (ਛਲਿਆ ਹੈ) 
- ਆਸਾ ੫, ੧੩੨, ੧੨ (404) 


=<=੯= (1) ਧੋਖਾ ਦੇਣ ਵਾਲਾ, ਕਪਟੀ 
“ਮਾਇਆ ਛਲੀਆ ਬਿਕਾਰ ਬਿਖਲੀਆ। ”” 
- ਆਸਾ ੫. ੫੫, ੪੧ (385) 
(2) ਛਲ ਲਿਆ, ਧੋਖੇ ਨਾਲ ਠਗ ਲਿਆ 
“ਜਿਨਿ ਬੁਹਮਾ ਬਿਸਨੁ ਮਹਾਦੇਉ ਛਲੀਆ। ” 
- ਆਸਾ ਕਬ, ੧੯, ੧੨ (480) 
ਹੋਰ ਰੂਪ: 
ਛਲੀਐ - 
“ਕਿਉ ਪਇਆਲਿ ਜਾਇ ਕਿਉ ਛਲੀਐ ਜੇ ਬਲਿ ਰੂਪੁ ਪਛਾਨੈ । ” (ਛਲਿਆ ਜਾਂਦਾ) 
- ਪ੍ਰਭਾ ੧, ਅਸ ੪, ੩੨ (1344) 


੮ 


- ਸਿਰੀ ੪, ਵਾਰ ੮:੨ (85) 
“ਮਾਈ ਮਾਇਆ ਛਲੂ। ” 
- ਟੋਡੀ ੫, ੨੬, ੧":੧ (717) 


“ਰੂਪ ਰੰਗ ਸੁਗੰਧ ਭੋਗ ਤਿਆਗਿ ਚਲੇ ਮਾਇਆ ਛਲੇ ਕਨਿਕ ਕਾਮਿਨੀ। ” 
- ਰਾਮ ੫, ੬੦, ੧":੧ (901) 


ਛਲਿਆ ਜਾ ਸਕਦਾ, ਧੋਖੇ ਵਿਚ ਲਿਆਂਦਾ ਜਾ ਸਕਦਾ 
“ਅਛਲ ਛਲਾਈ ਨਹ ਛਲੈ ਨਹ ਘਾਉ ਕਟਾਰਾ ਕਰਿ ਸਕੈ। ? 

- ਸਿਰੀ ੧, ੩੩, ੧:੧ (25) 
“ਹਰਿ ਸੰਗਿ ਰਾਤੇ ਮਾਇਆ ਨਹੀ ਛਲੈ। ” (ਛਲਦੀ, ਧੋਖਾ ਦੇ'ਦੀ) 

- ਗਉਂ ੫, ੧੦੯, ੧੨ (201) 
(2) ਛਲ ਰੂਪ ਭਾਵ ਬਿਨਸਨਹਾਰ, ਵਿਨਾਸ਼ ਹੋਣ ਵਾਲੇ 
“ਇਸਟ ਮੀਤ ਜਾਣੁ ਸਭ ਛਲੈ। ”” 

- ਰਾਮ ੫, ੨੨, ੧:੩ (889) 


“ਪਾੜ ਪੜੋਸਣਿ ਪੂਛਿ ਲੇ ਨਾਮਾ ਕਾ ਪਹਿ ਛਾਨਿ ਛਵਾਈ ਹੋ। ” 
- ਸੋਰ ਨਾਮ, ੨, ੧੧ (657) 


“ਬੇਢੀ ਪ੍ਰੀਤਿ ਮਜੂਰੀ ਮਾਂਗੇ ਜਉ ਕੋਊ ਛਾਨਿ ਛਵਾਵੈ ਹੋ। ” 
- ਸੋਰ ਨਾਮ, ੨, ੨੧੧ (657) 


ਛਡਾਵਣੀ ---- ਮੁਕਤ ਕਰਾਉਣੀ 
“ਸਭ ਤੇਰੀ ਤੁਧੁ ਛਡਾਵਣੀ ਸਭ ਤੁਧੈ ਲਾਗੈ । ”” 





1667 


- ਮਾਰੂ ੩, ਵਾਰ ੧੨:੫ (1090) 


“ਮਨਮੁਖ ਉਭੇ ਸੁਕਿ ਗਏ ਨਾ ਫਲੁ ਤਿੰਨਾ ਛਾਉ। ” 
- ਸਿਰੀ ੩, ਅਸ ੨੦, ੪:੧ (66) 
ਹੋਰ ਰੂਪ: 
ਛਾਂਉ - 
““ਪਹਿਲੋ ਦੇ ਜੜ ਅੰਦਰਿ ਜੰਮੈ ਤਾ ਊਪਰਿ ਹੋਂਵੈ ਛਾਂਉ। ” 
- ਮਲਾ ੧, ਵਾਰ ੨੨ਸ, ੧, ੨:੪ (1288) 
(2) ਆਸਰਾ (ਭਾਵ) 
“ਸਭਨਾ ਜੀਆ ਇਕਾ ਛਾਂਉ। ” 
- ਸਿਰੀ ੪, ਵਾਰ ੩ਸ, ੧, ੧੨ (83) 
“ਸਰਬ ਪ੍ਰਤਿਪਾਲਹਿ ਸਗਲ ਸਮਾਲਹਿ ਸਗਲਿਆ ਤੇਰੀ ਛਾਉ। ” 
- ਕੇਦਾ ੫, ੪, ੨੧੧ (1120) 


““ਮੂਸਨ ਮਸਕਰ ਪ੍ਰੇਮ ਕੀ ਰਹੀ ਜੁ ਅੰਬਰੁ ਛਾਇ । ”” 
- ਚਉਂ ੫, ੪:੧ (1364) 
ਹੋਰ ਰੂਪ: 
ਛਇਓ - 
“ਕ੍ਰਿਪਾ ਨਿਧਾਨ ਸੂਖ ਕੇ ਸਾਗਰ ਜਸੁ ਸਭ ਮਹਿ ਜਾ ਕੋ ਛਾਇਓ। ” (ਫੈਲਿਆ ਹੈ) 
- ਸਾਰ ੫, ੬੬, ੧:੧ (1217) 
(1) ਅਕਸ, ਪ੍ਰਤਿਬਿੰਬ 
“ਆਪੇ ਮਾਇਆ ਆਪੇ ਛਾਇਆ। ” (ਭਾਵ ਜੀਵਾਤਮਾ) 
- ਮਾਝ ੩, ਅਸ ੨੭, ੫੧੧ (125) 
“ਸਭੁ ਜਗੁ ਦੇਖਿਆ ਮਾਇਆ ਛਾਇਆ। ” (ਮਾਇਆ ਦੇ ਅਕਸ (ਪਰਦੇ) ਹੇਠਾਂ) 
- ਆਸਾ ੧, ੧੭, ੪੩ (354) 


ਹੋਰ ਰੂਪ: 
ਛਾਇਐ - 
“ਤੂੰ ਸਭਨਾ ਕਾ ਖਸਮੁ ਸਭ ਤੇਰੀ ਛਾਇਐ। ” 


- ਗੂਜ ੫, ਵਾਰ ੮:੮ (520) 
(2) ਫੈਲਿਆ, ਖਿਲਰਿਆ 
“ਸਾਵਣਿ ਵਰਸੁ ਅੰਮ੍ਰਿਤਿ ਜਗੁ ਛਾਇਆ ਜੀਉ। ”? 

- ਗਉਂ ੪, ੬੫, ੪:੧ (173) 
““ਰਾਰੈ ਰੂਪਿ ਨਿਰਾਲਮੁ ਬੈਠਾ ਨਦਰਿ ਕਰੇ ਵਿਚਿ ਛਾਇਆ। ” (ਪ੍ਰਵੇਸ਼ ਕਰਕੇ) 

- ਆਸਾ ੧, ੮, ੩੨ (351) 
“ਜਪਿ ਏਕ ਪ੍ਰਭੂ ਅਨੇਕ ਰਵਿਆ ਸਰਬ ਮੰਡਲ ਛਾਇਆ। ” (ਵਿਆਪਕ) 

- ਸੂਹੀ ੫, ਛੰਤ ੮, ੪:੩ (782) 

“ਧਰਤਿ ਸੁਹਾਵੀ ਤਾਲੂ ਸੁਹਾਵਾ ਵਿਚਿ ਅੰਮ੍ਰਿਤ ਜਲੂ ਛਾਇਆ ਰਾਮ। ” (ਪਸਰਿਆ) 





1668 


- ਸੂਹੀ ੫, ਛੰਤ ੧੦, ੧:੨ (783) 
(3) ਛਤਿਆ ਹੋਇਆ (ਮਹਾਨਕੋਸ਼) 
“ਊਚੇ ਮੰਦਰ ਸੁੰਦਰ ਛਾਇਆ। ” 
- ਗਉ ੫, ੭੧, ੧੨ (175) 
“ਅਵਗਣ ਮਾਰਿ ਗੁਣੀ ਘਰੁ ਛਾਇਆ ਪੂਰੈ ਪੁਰਖਿ ਬਿਧਾਤੈ । ” (ਛਤਿਆ) 
- ਸੂਹੀ ੧, ਛੰਤ ੩, ੨:੪ (765) 
(4) ਪਰਛਾਵਾਂ ਭਾਵ ਅਸਰ 
“ਸਾਚ ਮਹਲਿ ਗੁਰਿ ਅਲਖੁ ਲਖਾਇਆ ਨਿਹਚਲ ਮਹਲੁ ਨਹੀ ਛਾਇਆ 
ਮਾਇਆ। ” (ਮਾਇਆ ਦਾ ਅਸਰ) 
- ਗਉਂ ੧, ਅਸ ੧੫, ੮:੧, ੨ (228) 
(5) ਛਾਂ, ਸਾਇਆ ਭਾਵ ਚਲਾਇਮਾਨ, ਨਾਸ਼ਮਾਨ 
“ਬਿਰਖ ਕੀ ਛਾਇਆ ਸਿਉ ਰੰਗੁ ਲਾਵੈ । ” 
- ਗਉ ੫. ਸੁਖ ੫, ੩:੩ (268) 
“ਧਨੁ ਜੋਬਨੁ ਆਕ ਕੀ ਛਾਇਆ ਬਿਰਧਿ ਭਏ ਦਿਨ ਪੁੰਨਿਆ। ” 
- ਧਨਾ ੧, ਛੰਤ ੩, ੧:੫ (689) 
(6) ਛਾਂ ਭਾਵ ਅਵਿਦਿਆ 
“ਛੇ ਛਾਇਆ ਵਰਤੀ ਸਭ ਅੰਤਰਿ ਤੇਰਾ ਕੀਆ ਭਰਮੁ ਹੋਆ। ” 
- ਆਸਾਂ ੧, ਪਟੀ ੧੦:੧ (433) 
“ਹਉ ਵਿਚਿ ਮਾਇਆ ਹਉ ਵਿਚਿ ਛਾਇਆ। ” (ਭਰਮ, ਅਵਿਦਿਆ) 
- ਆਸਾ ੧, ਵਾਰ ੭ਸ, ੧, ੧:੧੩ (466) 


“ਨਾ ਤਦਿ ਮਾਇਆ ਮਗਨੁ ਨ ਛਾਇਆ ਨਾ ਸੂਰਜ ਚੰਦ ਨ ਜੋਤਿ ਅਪਾਰ। ” 
(ਅਗਿਆਨਤਾ ਦਾ ਹਨੇਰਾ) 


- ਗੂਜ ੧, ਅਸ ੨, ੩:੧ (504) 
(7) ਸੁਆਹ 
“ਨਿੰਦਕ ਕੈ ਮੁਖਿ ਛਾਇਆ। ” 
- ਸੋਰ ੫, ੮੪, ੧੨ (629) 
(8) ਛਾਇਆ ਭਾਵ ਓਟ, ਆਸਰਾ 
“ਛਾਇਆ ਪ੍ਭਿ ਛਤ੍ਪਤਿ ਕੀਨੀ ਸਗਲੀ ਤਪਤਿ ਬਿਨਾਸੀ ਰਾਮ। ”” 
- ਸੂਹੀ ੫, ਅਸ ਛੰਤ ੭, ੩:੧ (781) 
(9) ਭਰਮ, ਚਲਾਇਮਾਨ ਭਾਵ ਮਾਇਆ 
“ਛਾਇਆ ਛੁਛੀ ਜਗਤੁ ਭੁਲਾਨਾ। ” 
੍‌ - ਰਾਮ ੧, ਓਅੰ ੨੪੫ (932) 
(10) ਪਸਾਰਾ, ਵਰਤਾ (ਭਾਵ) 
“ਰਜ ਤਮ ਸਤ ਕਲ ਤੇਰੀ ਛਾਇਆ। ” 
- ਮਾਰੂ ੧, ਸੋਲਾ ੧੮, ੨:੧ (1038) 
(11)ਛਾਂ 
“ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ । ”” 
- ਤੁਖਾ ੧, ਬਾਰਾ ੮:੪ (1108) 
ਛਾਇਯਉ --- ਫੈਲਿਆ/ਪਸਰਿਆ ਹੋਇਆ 





1669 


“ਤਿਨ ਕੌ ਅਵਤਾਰੁ ਭਯਉ ਕਲਿ ਭਿੰਤਰਿ ਜਸੁ ਜਗਤ ਪਰਿ ਛਾਇਯਉ। ”? 
- ਸਵ ੪, ਬਲ ੩:੩ (1405) 


<<<= ਛਾਪੀ ਹੋਈ ਚਾਦਰ/ਕਪੜਾ, ਛੀਟ 
“ਕਾਹੈ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ । ”” 


- ਸਲੋ ਕਬ, ੨੧੨੪੨ (1375) 


(1) ਸੁਆਹ 
“ਨਾਨਕ ਜੇ ਸਿਰਖੁਥੇ ਨਾਵਨਿ ਨਾਹੀ ਤਾ ਸਤ ਚਟੇ ਸਿਰਿ ਛਾਈ। ? 
- ਮਾਝ ੧, ਵਾਰ ੨੬ਸ, ੧, ੧੨੫ (150) 
(2) ਛਾਇਆ, ਪਰਛਾਵਾਂ, ਛਾਂ 
“ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਈ। ”” 
- ਗਉਂ ੯, ੨, ੨੧ (219) 


“ਗ੍ਰਿਹਿ ਮੰਦਰ ਸੰਪੈ ਜੋ ਦੀਸੈ ਜਿਉ ਤਰਵਰ ਕੀ ਛਾਏ। ” 
- ਗਉ ੫, ੧੫੨", ੧:੨ (212) 
(3) ਅਕਸ, ਪ੍ਰਤਿਬਿੰਬ 
“ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ। ”” 
- ਧਨਾ ੯, ੧, ੧:੧ (684) 
(4) ਛਤ ਲਈ, ਛਤੀ 
“ਜਉ ਗੁਰਦੇਉ ਤ ਛਾਪਰਿ ਛਾਈ। ” 
- ਭੈਰ ਨਾਮ, ੧੧, ੬:੩ (1167) 
(5) ਕਾਲਖ, ਮੈਲ, ਦਾਗ 
“ਮਿਲਿ ਸਾਧੁ ਸੁਖੁ ਉਪਜੈ ਲਥੀ ਸਭ ਛਾਈ। ” 
ਰਹ ਰਹ - ਬਸੰ ੫, ਵਾਰ ੧:੪ (1193) 
(6) ਖਤਮ ਹੋ ਜਾਣਾ, ਭਸਮ ਹੋ ਜਾਣਾ, ਸੁਆਹ ਹੋ ਜਾਣਾ, ਖਾਕ ਹੋ ਜਾਣਾ 
“ਪੂਰਨ ਮਨਮੋਹਨ ਘਟ ਘਟ ਸੋਹਨ ਜਬ ਖਿੰਚੈ ਤਬ ਛਾਈ । ”” 
੍‌੍ - ਸਾਰ ੫, ਛੰਤ ੧, ੨:੩ (1236) 


(1) ਛਾਂ, ਅਕਸ ਵੇਖੋ “ਛਾਈ?” (2) ਫੈਲਦਾ ਹੈ 
“ਖਿਨੁ ਪੂਰਬਿ ਖਿਨੁ ਪਛਮਿ ਛਾਏ ਜਿਉ ਚਕੁ ਕੁਮਿਆਰਿ ਭਵਾਇਆ। ”” 
- ਆਸਾ ੪, ਛੰਤ ੮, ੨:੪ (442) 

“ਬੰਸ ਕੋ ਪੂਤੁ ਬੀਆਹਨ ਚਲਿਆ ਸੁਇਨੇ ਮੰਡਪ ਛਾਏ । ” (ਫੈਲੇ ਹੋਏ ਭਾਵ ਲੱਗੇ 
ਹੋਏ ਹਨ) 

- ਆਸਾ ਕਬ, ੬, ੩੧ (477) 
“ਉਨਵਿ ਘਨ ਛਾਏ ਬਰਸੁ ਸੁਭਾਏ ਮਨਿ ਤਨਿ ਪ੍ਰੇਮੁ ਸੁਖਾਂਵੈ। ” (ਫੈਲੇ ਹੋਏ ਹਨ) 

- ਤੁਖਾ ੧, ਬਾਰਾ ੪:੫ (1107) 
(3) ਛਤੇ ਹੋਏ ਹਨ 
“ਗਹਰੀ ਕਰਿ ਕੈ ਨੀਵ ਖੁਦਾਈ ਊਪਰਿ ਮੰਡਪ ਛਾਏ। ” 

- ਧਨਾ ਨਾਮ, ੧, ੧”":੧ (692) 





1670 


“ਅਮਲ ਨ ਮਲ ਨ ਛਾਹ ਨਹੀ ਧੂਪ। ”” 
- ਗਉ ਕਬ, ਥਿਤੀ ੧੧:੪ (344) 


“ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਹੀ। ? 
- ਸਾਰ ੯, ੨, ੧੧੨ (1231) 


“ਸੰਤਹੁ ਮਾਖਨੁ ਖਾਇਆ ਛਾਛਿ ਪੀਐ ਸੰਸਾਰੁ। ” 

- ਸਲੋ ਕਬ, ੧੮:੨ (1365) 
ਛਾਇਆ ਹੋਇਆ, ਫੈਲਿਆ ਹੋਇਆ (ਸ਼ਬਦਾਰਥ) ਸਜਿਆ ਹੋਇਆ, ਛਬੀ ਸਹਿਤ 
(ਮਹਾਨਕੋਸ਼) 

“ਤੇਰੋ ਜਨੁ ਹੋਇ ਸੋਇ ਕਤ ਡੋਲੈ ਤੀਨਿ ਭਵਨ ਪਰ ਛਾਜਾ। ”” 
- ਬਿਲਾ ਕਬ, ੫, ੧:੧ (856) 


“ਸ੍ਰਿਸਟਿ ਉਪਾਇ ਰਹੇ ਪਰ੍ਭ ਛਾਜੈ । ”” 
- ਮਾਰੂ ੧, ਸੋਲਾ ੮, ੭:੧ (1028) 
(1) ਛਡ 
“ਕਿਲਬਿਖ ਕਰਤ ਕਰਤ ਪਛੁਤਾਵਹਿ ਕਬਹੁ ਨ ਸਾਕਿ ਛਾਂਟਿ। ? 
- ਸਾਰ ੫, ੧੦੫, ੧੨ (1224) 
(2) ਚੁਣ ਕੇ 
“ਸਰਨਿ ਗਹੀ ਅਚੁਤ ਅਬਿਨਾਸੀ ਕਿਲਬਿਖ ਕਾਢੇ ਹੈ ਛਾਂਟਿ। ? 
- ਮਲਾ ੫, ੧੪, ੨:੧ (1269) 


“ਭਗਤਿ ਨ ਛਾਡਉ ਰਾਮ ਕੀ ਭਾਂਵੇ ਨਿੰਦਉ ਲੋਗੁ। ” 
- ਸਲੋ ਕਬ, ੪੫:੨ (1366) 


ਹੋਰ ਰੂਪ: 


ਛਾਡਹੁ - 
“ਮਨ ਰੇ ਛਾਡਹੁ ਭਰਮੁ ਪ੍ਰਗਟ ਹੋਇ ਨਾਚਹੁ ਇਆ ਮਾਇਆ ਕੇ ਡਾਂਡੇ। ” (ਛੱਡ ਦੇ, 
ਤਿਆਗ ਦੇ) 

- ਗਉ ਕਬ, ੬੮, ੧:੧ (338) 


“ਕਾਚ ਬਿਹਾਝਨ ਕੰਚਨ ਛਾਡਨ ਬੈਰੀ ਸੰਗਿ ਹੇਤੁ ਸਾਜਨ ਤਿਆਗਿ ਖਰੇ । ? 
- ਬਿਲਾ ੫, ੯੬, ੧:੧ (823) 


(1) ਛਡ/ਤਿਆਗ (ਕਿਰਿਆ ਦਾ “ਅਮਰ?” ਰੂਪ) 





1671 


“ਛਾਡਿ ਸਿਆਨਪ ਬਹੁ ਚਤੁਰਾਸੀ। ”” 

- ਗਉ ੫, ੧੨੨, ੧:੧ (190) 
(2) ਛਡ ਕੇ (ਪਿਛੇ), ਛੋੜ ਕੇ 
“ਛਾਡਿ ਛਾਡਿ ਸਗਲੀ ਗਈ ਮੂੜ ਤਹਾ ਲਪਟਾਹਿ। ”” 

- ਗਉ ੫. ਬਾਅ ੧੯:੬ (254) 
“ਜੋਨਿ ਛਾਡਿ ਜਉ ਜਗ ਮਹਿ ਆਇਓ। ” (ਛੱਡ ਕੇ) 

- ਗਉਂ ਕਬ, ੬੨, ੧:੧ (337) 
(3) ਤੋਂ ਬਿੰਨਾਂ, (ਇਸ ਨੂੰ) ਛੱਡ ਕੇ 
“ਛਾਡਿ ਕੁਚਰਚਾ ਆਨ ਨ ਜਾਨਹਿ। ”” 

- ਗਉ ਕਬ, ੪੪, ੪:੧ (332) 


ਛਾਡਿਆ ---- ਛੱਡਿਆ, ਜਾਣ ਦਿਤਾ (ਸ਼ਪਉਰਏਦ) 
“ਸੰਤਾ ਬਿਨੁ ਤੈ ਕੋਇ ਨ ਛਾਡਿਆ ਸੰਤ ਪਰੇ ਗੋਬਿੰਦ ਕੀ ਪਾਧੀ। ? 


“ਨਾਨਕ ਮੂਰਤਿ ਚਿਤ੍ਰ ਜਿਉ ਛਾਡਿਤ ਨਾਹਿਨ ਭੀਤਿ। ” 
- ਸਲੋ ੯, ੩੭੧੨ (1428) 
“ਬਿਪਤਿ ਪਰੀ ਸਭ ਹੀ ਸੰਗੁ ਛਾਡਿਤ ਕੋਊ ਨ ਆਵਤ ਨੇਰੈ। ” (ਛੱਡ ਗਏ) 
- ਸੋਰ ੯, ੧੨, ੧੨ (634) 


- ਧਨਾ ੫. ੩, ੧":੧ (671) 
“ਮੰਦਰੁ ਏਕੁ ਦੁਆਰ ਦਸ ਜਾ ਕੇ ਗਊ ਚਰਾਵਨ ਛਾਡੀਅਲੇ । ” 


- ਰਾਮ ਨਾਮ, ੧, ੩੧ (972) 


- ਗਉ ੫. ਬਾਅ ੫੦:੧ (260) 


ਹੋਰ ਰੂਪ: 
ਛਾਡੇ - 
“ਇਹ ਰਸ ਛਾਡੇ ਉਹ ਰਸੁ ਆਵਾ। ” (ਛਡੇ, ਤਿਆਗੇ) 
- ਗਉਂ ਕਬ, ਬਾਅ ੩੫:੩ (342) 


(1) ਛਡੇ, ਤਿਆਗੇ,, ਵੇਖੋ “ਛਾਡੁ ? 
ਹੋਰ ਰੂਪ: 
ਛਾੜੈ 
“ਸਾਪੁ ਕੁੰਚ ਛੋਡੈ ਬਿਖੁ ਨਹੀ ਛਾਡੈ ।  (ਤਿਆਗਦਾ) 
- ਆਸਾ ਨਾਮ, ੪, ੧੧ (485) 
ਛਾਡੈ - 





1672 


“ਤੈਸੇ ਸੰਤ ਜਨਾ ਰਾਮ ਨਾਮੁ ਨ ਛਾਂਡੈ । ? 
- ਬਸੰ ਨਾਮ, ੧, ੨੨ (1195) 


ਛਾੜ੍ਉ - 
“ਫੁਨਿ ਬੇਦ ਬਿਰੰਚਿ ਬਿਚਾਰਿ ਰਹਿਓ ਹਰਿ ਜਾਪੁ ਨ ਛਾੜ੍ਉ ਏਕ ਘਰੀ। ”? 
(ਤਿਆਗਾਂ, ਛਡਾਂ) 
- ਸਵ ੫, ਮਥੁ ੪:੨ (1409) 
(2) ਛਡੇ, ਦਿਤੇ 
“ਜਨਮ ਮਰਨ ਬਿਕਾਰ ਅੰਕੁਰ ਹਰਿ ਕਾਟਿ ਛਾਡੇ ਖੋਇ। ”” 
- ਸਾਰ ੫, ੧੨੫, ੧੨ (1228) 


“ਭਈ ਮਿਤ੍ਰਾਈ ਮਿਟੀ ਬੁਰਾਈ ਦੁਸਟ ਦੂਤ ਹਰਿ ਕਾਢੇ ਛਾਣਿ। ” 

-ਬਿਲਾ ੫, ੧੧੨, ੨:੧ (826) 
ਹੋਰ ਰੂਪ: 
ਛਾਣੀ - 
“ਛਾਣੀ ਖਾਕੁ ਬਿਭੂਤ ਚੜਾਈ ਮਾਇਆ ਕਾ ਮਗੁ ਜੋਹੈ। ” (ਪੁਨੀ, ਚੁਣੀ) 

- ਮਾਰੂ ੧, ਅਸ ੭, ੪:੧ (1013) 

ਪਾ ਲੈਣਾ/ਬਿਖੇਰ ਲੈਂਦਾ ਹੈ (ਭਾਵ) ਹੋਰ ਵੇਖੋ “ਛਾਨਹਿ 
“ਜਿਉ ਕੁੰਚਰੁ ਨਾਇ ਖਾਕੁ ਸਿਰਿ ਛਾਣੈ । ” 

- ਆਸਾ ੪, ੫੯, ੪੧੧ (367) 


“ਛਾਤੀ ਸੀਤਲ ਮਨੁ ਸੁਖੀ ਛੰਤ ਗੋਬਿਦ ਗੁਨ ਗਾਇ। ”” 
- ਗਉ ੫. ਬਾਅ ੨੩ਸ:੧ (254) 


“ਅੰਦਰਿ ਤ੍ਰਿਸਨਾ ਬਹੁਤੁ ਛਾਦਨ ਭੋਜਨ ਕੀ ਆਸਾ। ”” 
- ਮਾਝ ੧, ਵਾਰ ੫:੩ (140) 


ਹੋਰ ਰੂਪ: 


ਛਾਦਨੁ - 
“ਫਛਾਦਨੁ ਭੋਜਨੁ ਨ ਲੈਹੀ ਸਤ ਭਿਖਿਆ ਮਨਹਠਿ ਜਨਮ ਗਵਾਇਆ। ” 
- ਗੂਜ ੩, ਵਾਰ ੧੨ਸ, ੩, ੨:੫ (513) 
“ਛਾਦਨ?” ਦਾ ਸੰਖੇਪ, ਕਪੜੇ 
“ਕਾਮ ਕ੍ਰੋਧ ਕਰਿ ਅੰਧ ਮਾਇਆ ਕੇ ਬੰਧ ਅਨਿਕ ਦੋਖਾ ਤਨਿ ਛਾਦਿ ਪੂਰੇ। ” 
- ਧਨਾ ੫. ੫੩, ੧੯੧ (683) 
ਪਾ ਲੈਦਾ ਹੈ, ਵੇਖੋ ਛਾਣੈ, “ਛਾਨੈ ” 
“ਕਹਿਆ ਨ ਮਾਨਹਿ ਸਿਰਿ ਖਾਕੁ ਛਾਨਹਿ ਜਿਨ ਸੰਗਿ ਮਨੁ ਤਨੂ ਜਾਲਿਆ। ” 
- ਜੈਤ ੫, ਛੰਤ ੩, ੩:੪ (705) 





1673 


(ਸੰ.) ਗੁਪਤ, ਲੁਕਿਆ ਹੋਇਆ 
“ਸੋਈ ਅਜਾਣੁ ਕਹੈ ਮੈ ਜਾਨਾ ਜਾਨਣਹਾਰੁ ਨ ਛਾਨਾ ਰੇ। ” 
- ਆਸਾ ੫, ੪੪, ੪੧ (382) 


“'ਤਿਸਨਾ ਛਾਨਿ ਪਰੀ ਧਰ ਊਪਰਿ ਦੁਰਮਤਿ ਭਾਂਡਾ ਛੂਟਾ । ”” 
- ਗਉ ਕਬ, ਅਸ ੪੩, ੧:੨ (332) 

ਛੁਪੀ, ਲੁਕੀ 
“ਜੋ ਕਿਛੁ ਕਰਹਿ ਸੋਈ ਸੋਈ ਜਾਣੈ ਰਹੈ ਨ ਕਛੂਐ ਛਾਨੀ। ” 

- ਸੋਰ ੫, ੨੬, ੧੨ (616) 
ਉਪਰ ਪਾ ਲੈਂਦਾ ਹੈ, ਵੇਖੋ ਛਾਣੈ, “ਛਾਨਹਿ? 
“ਨਾਂਗਾ ਆਇਆ ਨਾਂਗੋ ਜਾਸੀ ਜਿਉ ਹਸਤੀ ਖਾਕੁ ਛਾਨੈ। ”” 

- ਆਸਾ ੫, ੩੮, ੩:੩ (380) 


ਮੁਹਰ 
“ਸਤਿਗੁਰਿ ਕਰਿ ਦੀਨੀ ਧੁਰ ਕੀ ਛਾਪ। ” (ਭਾਵ ਮੁਆਫੀ ਦੀ ਮੋਹਰ) 


- ਆਸਾ ੫, ਅਸ ੧, ੫੨ (430) 


“ਨਾਨਕ ਰੰਗੁ ਲਗਾ ਪਰਮੇਸਰ ਬਾਹੁੜਿ ਜਨਮ ਨ ਛਾਪਣ। ”” 
-ਧਨਾ ੫, ੪੯, ੨੨ (682) 


“ਜਉ ਗੁਰਦੇਉ ਤ ਛਾਪਰਿ ਛਾਈ। ” 
- ਭੈਰ ਨਾਮ, ੧੧, ੬:੩ (1167) 


ਹੋਰ ਰੂਪ: 


ਛਾਪਰੀ - 
“ਭਲੀ ਸੁਹਾਵੀ ਛਾਪਰੀ ਜਾ ਮਹਿ ਗੁਨ ਗਾਏ। ” 


- ਸੂਹੀ ੫, ੪੧, ੧੧ (745) 


ਆ €) 


ਛੱਪਰ ਛੰਨ 
“ਛਾਪਰੁ ਬਾਂਧਿ ਸਵਾਰੈ ਤ੍ਰਿਣ ਕੋ ਦੁਆਰੈ ਪਾਵਕੁ ਜਾਰੈ। ” 
- ਸਾਰ ੫, ੧੦, ੧੧੨ (1205) 
ਸੁਤਿਆਂ ਪਿਆ, ਦਬਾਅ, ਮਹਿਸੂਸ ਕਰਨ ਦਾ ਰੋਗ, ਉਥਾਰਾ ਰੋਗ 
“ਸਤਿਗੁਰ ਬਾਝਹੁ ਸਮਝ ਨ ਹੋਵੀ ਸਭੁ ਜਗੁ ਦਬਿਆ ਛਾਧੈ । ” 
- ਮਲਾ ੧, ਅਸ ੪, ੪:੨ (1275) 


“ਜਿਹਵਾ ਡੰਡੀ ਇਹੁ ਘਟੁ ਛਾਬਾ ਤੋਲਉ ਨਾਮੁ ਅਜਾਚੀ। ”” 
- ਮਾਰੂ ੧, ੧੧, ੩:੧ (992) 





1674 


“ਤਹ ਹਰਿ ਕੇ ਨਾਮ ਕੀ ਤੁਮ ਉਪਰਿ ਛਾਮ। ” (ਭਾਵ ਰਖਿਆ) 
- ਗਉਂ ੫. ਸੁਖ ੨, ੪:੮ (264) 
“ਹਲਤਿ ਪਲਤਿ ਜਾ ਕੀ ਸਦ ਛਾਮ। ” (ਭਾਵ ਆਸਰਾ) 
- ਭੈਰ ੫, ੬, ੧":੨ (1137) 
ਛਾਂ 
“ਸੁਤ ਕਲਤ੍ਰ ਭੂਾਤ ਮੀਤ ਉਰਝਿ ਪਰਿਓ ਭਰਮਿ ਮੋਹਿਓ ਇਹ ਬਿਰਖ ਛਾਮਨੀ। ? 
- ਰਾਮ ੫, ੬੦, ੨੧ (901) 
ਫੈਲਿਆ, ਵਿਆਪਕ ਹੋਇਆ 
“ਪ੍ਰਗਟ ਜੋਤਿ ਜਗਮਗੈ ਤੇਜੁ ਭੂਅ ਮੰਡਲਿ ਛਾਯਉ । ” 
- ਸਵ ੫, ਮਥੁ ੨:੩ (1408) 
ਛਾਂ 
“ਮ੍ਰਿਗ ਤ੍ਰਿਸਨਾ ਗੰਧਰਬ ਨਗਰੰ ਦੁਮ ਛਾਯਾ ਰਚਿ ਦੁਰਮਤਿਹ । ” 
- ਸਸ ੫, ੩੦੧ (1356) 


“ਜਿਤੁ ਤਨਿ ਪਾਈਅਹਿ ਨਾਨਕਾ ਸੇ ਤਨ ਹੋਵਹਿ ਛਾਰ। ”” 
- ਆਸਾ ੧, ਵਾਰ ੪ਸ, ੧, ੨:੭ (465) 
ਛਾਂ 
“ਅਮਿਤ ਨ ਪੁੜ੍ ਕਲਤ੍ੂ ਸਾਜਨ ਸਖ ਉਲਟਤ ਜਾਤ ਬਿਰਖ ਕੀ ਛਾਂਰਹੁ। ” 
- ਸਸੁ ੫, ੫":੬ (1388) 


ਸੁਆਹ, ਖੇਹ 
“ਵਿਣੁ ਨਾਂਵੈ ਹੋਰੁ ਧਨੁ ਨਾਹੀ ਹੋਰੁ ਬਿਖਿਆ ਸਭੁ ਛਾਰਾ। ” 
- ਮਾਝ ੧, ਵਾਰ ੭:੭ (141) 


“ਖੰਨਾ ਸਗਲ ਰੇਨੁ ਛਾਰੀ। ” (ਚਰਨ ਧੂੜ) 


- ਸੋਰ ੫, ੮੦, ੧੨ (628) 
ਛਾਰੁ < 
“ਨਾਨਕ ਪ੍ਰੇਮ ਮਹਾ ਰਸੀ ਸਭਿ ਬੁਰਿਆਈਆ ਛਾਰੁ । ” 
-ਸੂਹੀ ੩, ਵਾਰ ੪ਸ, ੧, ੨:੩ (786) 
“ਬਿਖਿਆ ਰੰਗ ਕੂੜਾਵਿਆ ਦਿਸਨਿ ਸਭੇ ਛਾਰੁ। ” (ਸੁਆਹ ਵਾਂਗ) 
- ਮਾਝ ੫. ਬਾਰਾ ੬:੩ (134) 
“ਬਿਨੁ ਭਗਤੀ ਤਨੁ ਹੋਸੀ ਛਾਰੁ। ? (ਮਿੱਟੀ) 
- ਗਉਂ ੫. ਸੁਖ ੨੦, ੫:੬ (290) 
“ਨਾਨਕ ਨਾਲਿ ਨ ਚਲਨੀ ਜਲਿ ਬਲਿ ਹੋਏ ਛਾਰੁ। ” (ਸੁਆਹ) 
- ਗਉਂ ੫. ਵਾ ੨ਸ, ੫, ੨:੨ (318) 
“ਹੋਇ ਰਹੇ ਸਭ ਕੀ ਪਗ ਛਾਰੁ ।  (ਧੁੜ) 


ਦਾ 
= 





1675 


- ਆਸਾ ੫, ੮੮, ੧੪ (392) 
“ਏਕ ਸਾਚੇ ਨਾਮ ਬਾਝਹੁ ਸਗਲ ਦੀਸੈ ਛਾਰੁ। ” (ਭਾਵ ਤੁਛ) 
- ਆਸਾ ੫, ੧੩੬, ੧੨ (405) 
“ਭੋਗਨਹਾਰੇ ਭੋਗਿਆ ਇਸੁ ਮੂਰਤਿ ਕੇ ਮੁਖ ਛਾਰੁ। ” (ਭਾਵ ਕੁਝ ਵੀ ਨਾ) 
- ਆਸਾ ਕਬ, ੧੪, ੪੯੨ (479) 
“ਨਾਨਕ ਦਾਸ ਸਰਨਾਗਤੀ ਤੇਰੇ ਸੰਤਨਾ ਕੀ ਛਾਰੁ । ” (ਚਰਨ ਧੂੜਾ) 
- ਕੇਦਾ ੫, ੧੨, ੨੧੨ (1121) 
ਛਾਰੋ - 
“ਤੂੰ ਕਾਇਆ ਮੈ ਰੁਲਦੀ ਦੇਖੀ ਜਿਉ ਧਰ ਉਪਰ ਛਾਰੋ। ? 
ਹੁ - ਗਉ ੧, ੧੩, ੧:੩ (154) 


ਕੁਦਾੜੀ, ਟਪੂਸੀ 
“ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ। ” (ਛਾਲਾਂ ਮਾਰੀਆਂ ਭਾਵ ਟਿੱਲ/ 
ਵਾਹ ਲਾਇਆ) 
- ਆਸਾ ੧, ਵਾਰ ੧੧ਸ, ੧, ੩:੨ (469) 
ਛਾਂ, ਸਾਇਆ 
“ਸਫਲਿਓ ਬਿਰਖੁ ਹਰੀਆਵਲਾ ਛਾਵ ਘਣੇਰੀ ਹੋਇ। ”” 
- ਸਿਰੀ ੧, ਅਸ ੧੦, ੨:੨ (59) 


“ਧੂਪ ਛਾਵ ਜੇ ਸਮ ਕਰਿ ਜਾਣੈ। ” (ਭਾਵ ਸੁਖ) 


- ਰਾਮ ੧, ਓਅੰ ੨੪:੩ (932) 


- ਮਲਾ ੧, ੮, ੨੧੧ (1257) 


““ਗਿਰਿ ਤਰ ਥਲ ਜਲ ਭਵਨ ਭਰਪੁਰਿ ਘਟਿ ਘਟਿ ਲਾਲਨ ਛਾਵਨੀ ਨੀਕੀ। ” 
- ਮਲਾ ੫, ੨੫, ੨੧ (1272) 
-< ਛਾਂ ਥਲੇ 
“ਜਿਨੀ ਸਖੀ ਸਹੁ ਰਾਵਿਆ ਸੇ ਅੰਬੀ ਛਾਵੜੀਏਹ ਜੀਉ। ” (ਭਾਵ ਸੁਖੀ) 
- ਸੂਹੀ ੧, ਕਚ ੧:੩ (762) 


“ਸਿਖ ਮਤਿ ਸਭ ਬੁਧਿ ਤੁਮਾਰੀ ਮੰਦਿਰ ਛਾਵਾ ਤੇਰੇ । ” 
- ਬਿਲਾ ੧, ੨, ੩:੧ (795) 
(ਫਾ. ਸਾਇਵਾਨ) ਸਾਇਬਾਨ, ਚੰਦੋਆ 
“ਪਰਗਟੁ ਭਇਆ ਸੰਸਾਰਿ ਮਿਹਰ ਛਾਵਾਣਿਆ। ”” 
- ਮਲਾ ੧, ਵਾਰ ੨੭:੬ (1291) 





1676 


“ਸਤਹੁ ਖੇਤੁ ਜਮਾਇਓ ਸਤਹੁ ਛਾਵਾਣੁ । 

- ਰਾਮ ਬਸ, ਵਾਰ ੬:੯ (968) 
(2) ਵਿਛੌਣਾ, ਬਿਸਤਰਾ 
“ਸੇਜ ਸਧਾ ਸਹਜੁ ਛਾਵਾਣੁ ਸੰਤੋਖੁ ਸਰਾਇਚਉ ਸਦਾ ਸੀਲ ਸੰਨਾਹੁ ਸੋਹੈ । ” 

- ਸਵ ੪, ਕਲ ੧੦:੧ (1398) 


“ਛਿਅ ਘਰ ਛਿਅ ਗੁਰ ਛਿਅ ਉਪਦੇਸ। ”” 
- ਆਸਾਂ ੧, ੨, ੧੧ (12) 


“ਨਉ ਨਿਧਿ ਨਾਮੁ ਨਿਧਾਨੁ ਹਰਿ ਮੈ ਪਲੈ ਬਧਾ ਛਿਕਿ ਜੀਉ। ” 
- ਸਿਰੀ ੫, ਅਸ ੨੯, ੮:੩ (73) 
ਹੋਰ ਰੂਪ: 
ਛਿਕਿਓਨੁ - 
“ਲਹਣੇ ਧਰਿਓਨੁ ਛਤ੍ਹਰ ਸਿਰਿ ਅਸਮਾਨਿ ਕਿਆੜਾ ਛਿਕਿਓਨੁ। ” 
- ਰਾਮ ਬਸ, ਵਾਰ ੪:੬ (967) 
ਛਿਕੇ - 
“ਸੋਈ ਸਤਿਗੁਰੁ ਪੁਰਖੁ ਹੈ ਜਿਨਿ ਪੰਜੇ ਦੂਤ ਕੀਤੇ ਵਸਿ ਛਿਕੇ। ” (ਖਿਚ ਕੇ ਭਾਵ 
ਬੰਨ੍ਹ ਕੇ) 
- ਗਉਂ ੪, ਵਾਰ ੮:੩ (304) 
ਨੋਕਦਾਰ ਪਤਲਾ ਤੀਲਾ (ਡੱਕਾ) ਜਿਸ ਨਾਲ ਦੰਦਾਂ ਦੀਆਂ ਵਿਰਲਾਂ ਸਾਫ ਕੀਤੀਆਂ 
ਆਰ 
“ਆਆਧੇ ਜਲੁ ਆਪੇ ਦੇ ਛਿੰਗਾ ਆਪੇ ਚੁਲੀ ਭਰਾਵੈ । ”” 
- ਬਿਹਾ ੪, ਵਾਰ ੬:੩ (551) 


“ਤੈ ਸਹਿ ਦਿਤੀ ਵਾੜਿ ਨਾਨਕ ਖੇਤੁ ਨ ਛਿਜਈ। ”? 
- ਗੂਜ ੫, ਵਾਰ ੧੨ਸ, ੫, ੨੨ (521) 


ਹੋਰ ਰੂਪ: 
ਛਿਜਹਿ - 
“ਇਕੁ ਛਿਜਹਿ ਬਿਆ ਲਤਾੜੀਅਹਿ। ” (ਕਟਦੇ/ਤੋੜਦੇ ਹਨ) 
- ਸਲੋ ਫਰ, ੧੬:੩ (1378) 


ਛਿਜਣਾ - 
“ਜੇ ਜਾਣਾ ਲੜੁ ਛਿਜਣਾ ਪੀਡੀ ਪਾਈ ਗੰਢਿ। ” (ਖੁੱਲ ਜਾਣ/ਛਿੱਜ ਜਾਣ ਵਾਲਾ) 
- ਸਲੋ ਫਰ, ੫:੧ (1378) 
ਛਿਜਦੀ, ਟੁੱਟਦੀ 
“ਦਿਨੁ ਦਿਨੁ ਛਿਜਤ ਬਿਕਾਰ ਕਰਤ ਅਉਧ ਫਾਹੀ ਫਾਥਾ ਜਮ ਕੈ ਜਾਲਾ। ? 
- ਬਿਲਾ ੫, ੨੨, ੧:੨ (806) 





1677 


ਹੋਰ ਰੂਪ: 
ਛਿਜੰਤ - 
“ਛਿਜੰਤ ਮਹਾ ਸੁੰਦਰੀ ਕਾਇਆ ਕਾਲ ਕੰਨਿਆ ਗ੍ਰਾਸਤੇ। ” (ਟੁੱਟਦੀ ਹੈ) 
- ਸਸ ੫. ੬੧੨ (1359) 
ਛਿਜੰਤਿ - 
“-ਤੇਨ ਕਲਾ ਅਸਥੰਭੰ ਸਰੋਵਰ ਨਾਨਕ ਨਹ ਛਿਜੰਤਿ ਤਰੰਗ ਤੋਯਣਹ। ” (ਭੰਨ ਦੀਆਂ, 
ਤੋੜਦੀਆਂ) 
- ਸਸ ੫, ੫੩:੪ (1359) 
ਛਿਜੰਦੜੀ --- ਟੁੱਟ ਗਈ 
“ਦੇਹ ਛਿਜੰਦੜੀ ਉਣ ਮਝੁਣਾ ਗੁਰਿ ਸਜਣਿ ਜੀਉ ਧਰਾਇਆ। ” 
ਲਾ - ਰਾਮ ੫, ਵਾਰ ੧੬ਸ, ੫, ੨:੧ (964) 


“ਅਨਦਿਨੁ ਆਰਜਾ ਛਿਜਦੀ ਜਾਏ। ” 
- ਮਾਰੂ ੩, ਸੋਲਾ ੧੭, ੭:੧ (1061) 


ਛਿਜੀਐ ---- ਤੁੱਟੀਦਾ, ਉਜੜੀਦਾ 
“ਕਿਤ ਹੀ ਕੰਮਿ ਨ ਛਿਜੀਐ ਜਾ ਹਿਰਦੈ ਸਚਾ ਸੋਇ। ? 
- ਸਿਰੀ ੫, ੭੫, ੨੧੨ (43) 


“ਭੈ ਤੇਰੈ ਡਰੁ ਅਗਲਾ ਖਪਿ ਖਪਿ ਛਿਜੈ ਦੇਹ। ”” 
- ਸਿਰੀ ੧, ੬, ੪:੧ (16) 
“ਜਿਨੀ ਇਕ ਮਨਿ ਇਕੁ ਅਰਾਧਿਆ ਤਿਨ ਕਾ ਕੰਧੁ ਨ ਕਬਹੂ ਛਿਜੈ। ” (ਟੁੱਟਦਾ ਹੈ) 
- ਗਉਂ ੪, ਵਾਰ ੨੦੨ (312) 


(1) ਮਲ ਅਖਾੜਾ, ਘੋਲ/ਕੁਸ਼ਤੀ ਦਾ ਨਾਇਕ/ਸਿਰਮੌਰ ਬਣਕੇ 
“ਹਉ ਬਾਹੁੜਿ ਛਿੰਝ ਨ ਨਚਊ ਨਾਨਕ ਅਉਸਰੁ ਲਧਾ ਭਾਲਿ ਜੀਉ। ” 

- ਸਿਰੀ ੫, ਅਸ ੨੯, ੨੧੩ (74) 
(2) ਕੁਸ਼ਤੀਆਂ ਵੇਖਣ ਲਈ ਇਕੱਠੀ ਹੋਈ ਲੋਕਾਈ 
“ਸਭ ਹੋਈ ਛਿੰਝ ਇਕਠੀਆ ਦਯੁ ਬੈਠਾ ਵੇਖੇ ਆਪਿ ਜੀਉ। ” 

- ਸਿਰੀ ੫, ਅਸ ੨੯, ੧੭:੩ (74) 
(3) ਮਲਯੁੱਧ, ਘੋਲ ਦਾ ਉਤਸਵ 
“ਆਪੇ ਛਿੰਝ ਪਵਾਇ ਮਲਾਖਾੜਾ ਰਚਿਆ। ? 

- ਮਲਾ ੧, ਵਾਰ ੪੧੧ (1280) 


ਛਿਟਕਾਈ --- ਸੁਟ/ਛੁਟਕਾਰਾ ਪਾ ਕੇ 
“ਘਾਟੀ ਚਢਤ ਬੈਲ ਇਕੁ ਥਾਕਾ ਚਲੋ ਗੋਨਿ ਛਿਟਕਾਈ। ”” 
- ਗਉ ਕਬ, ੪੯, ੩:੨ (333) 


ਛਿਟਕਾਏ --- ਖੋਲੂ ਕੇ, ਖਲਾਰ ਕੇ 
“ਲਟ ਛਿਟਕਾਏ ਤਿਰੀਆ ਰੋਵੈ ਹੰਸੁ ਇਕੇਲਾ ਜਾਈ। ” 





1678 


- ਆਸਾ ਕਬ, ੯, ੩੨ (478) 


--- ਛਿੜਕਦਾ ਹਾਂ 
“ਨਾਮੁ ਤੇਰੋ ਆਸਨੋ ਨਾਮੁ ਤੇਰੋ ਉਰਸਾ ਨਾਮੁ ਤੇਰਾ ਕੇਸਰੋ ਲੇ ਛਿਟਕਾਰੇ । ”” 
- ਧਨਾ ਰਵਿ, ੩, ੧:੧ (694) 


“ਵੇਖੇ ਛਿਟੜਿ ਥੀਵਦੋ ਜਾਮਿ ਖਿਸੰਦੋ ਪੇਰੁ। ” 
- ਮਾਰੂ ੫, ਵਾਰ ਪਸ, ੫, ੧੨ (1095) 


“ਗਿਰਿਓ ਜਾਇ ਰਸਾਤਲਿ ਪਰਿਓ ਛਿਟੀ ਛਿਟੀ ਸਿਰ ਭਾਰੈ । ? 
- ਸਾਰ ੫, ੧੦, ੩:੨ (1205) 


“ਨਾਨਕ ਰੋਗ ਦੋਖ ਅਘ ਮੋਹ ਛਿਦੇ ਹਰਿ ਨਾਮ ਖਗਿ। ? 
- ਸਸ ੫, ੧੦:"੩ (1389) 


ਛੇਕ, ਨੁਕਸ 
“ਅਨਿਕ ਛਿਦੂ ਬੋਹਿਥ ਕੇ ਛੁਟਕਤ ਥਾਮ ਨ ਜਾਹੀ ਕਰੇ । ” 
- ਟੋਡੀ ੫, ੧੨, ੧:੧ (714) 
“ਜਿਹ ਪ੍ਰਸਾਦਿ ਤੇਰੇ ਸਗਲ ਛਿਦੁ ਢਾਕੇ। ” (ਦੋਸ਼) 
- ਗਉ ੫. ਸੁਖ ੬, ੩:੫ (270) 
“ਤਹ ਛਲ ਛਿਦੂ ਲਗਤ ਕਹੁ ਕੀਸ। ”! (ਪਾਪ) 
- ਗਉ ੫. ਸੁਖ ੨੧, ੪:੬ (291) 
“ਨਉਮੀ ਨਵੇ ਛਿਦੂ ਅਪਵੀਤ। ” (ਛੇਕ ਭਾਵ ਗੋਲਕਾਂ) 
- ਗਉ ੫. ਥਿਤੀ ੯:੧ (298) 
“ਨਵੇ ਛਿਦੂ ਸੁਵਹਿ ਅਪਵਿਤ੍ਰਾ। ? (ਨੌਵੇਂ ਗੋਲਕਾਂ) 
- ਮਾਰੂ ੪, ੭, ੩:੧ (998) 
“ਪੰਚ ਦੋਖ ਛਿਦ੍ਰ ਇਆ ਤਨ ਮਹਿ ਬਿਖੈ ਬਿਆਧਿ ਕੀ ਕਰਣੀ। ” (ਕਲੰਕ) 
- ਸਾਰ ੫, ੭੭, ੧:੧ (1219) 


ਹੋਰ ਰੂਪ: 


“ਸੰਚੰਤਿ ਬਿਖਿਆ ਛਲੰ ਛਿਦਰੰ ਨਾਨਕ ਬਿਨੁ ਹਰਿ ਸੰਗਿ ਨ ਚਾਲਤੇ । ” 
- ਜੈਤ ੫, ਵਾਰ ੧੦ਸ, ੫, ੧:੨ (708) 
ਛਿਦੂ - 
“ਕਾਇਆ ਰੋਗੁ ਨ ਛਿਦੂ ਕਿਛੁ ਨਾ ਕਿਛੁ ਕਾੜਾ ਸੋਗੁ। ? (ਨੁਕਸ, ਦੋਸ਼) 
੍‌ - ਸਿਰੀ ੫, ਅਸ ੨੬, ੮:੧ (71) 
“ਪਰਾਇਆ ਛਿਦੁ ਅਟਕਲੈ ਆਪਣਾ ਅਹੰਕਾਰੁ ਵਧਾਵੈ । ” 
ਲੂ - ਆਸਾ ੪, ੫੪, ੫:੨ (366) 


ਪਲ, ਸਮੇ ਦੀ ਬਹੁਤ ਛੋਟੀ ਇਕਾਈ ਭਾਵ ਝਟ ਹੀ 





1679 


“ਛਿਨ ਮਹਿ ਰਾਉ ਰੰਕ ਕਉ ਕਰਈ ਰਾਉ ਰੰਕ ਕਰਿ ਡਾਰੇ । ? 
- ਬਿਹਾ ੯, ੧, ੧:੧ (537) 
“ਦੀਨ ਦਯਾਲ ਪੁਰਖ ਪ੍ਰਭ ਪੂਰਨ ਛਿਨ ਛਿਨ ਸਿਮਰਹੁ ਅਗਮ ਅਪਾਰਹੁ । ” (ਭਾਵ 
ਹਰ ਸਮੇ) 
- ਸਮੁ ੫, ੫":੭ (1388) 
ਛਿਨ/ਪਲ ਵਿਚ ਹੀ, ਭਾਵ ਝਟ ਤੁਰੰਤ 
“ਗਜ ਕੀ ਤ੍ਰਾਸ ਮਿਟੀ ਛਿਨਹੂ ਮਹਿ ਜਬ ਹੀ ਰਾਮੁ ਬਖਾਨੋ । ” 
- ਬਿਲਾ ੯, ੧, ੧:੧ (830) 
ਗਿਣਤੀ ਦੀ ਇਕ ਇਕਾਈ, ਸੌ ਤੋ ਚਾਰ ਘੱਟ 96 
“ਅਠਾਰਹ ਭਾਰ ਬਨਾਸਪਤੀ ਮਾਲਣੀ ਛਿਨਵੈ ਕਰੋੜੀ ਮੇਘ ਮਾਲਾ ਪਾਣੀਹਾਰੀਆ। ?” 
- ਮਲਾ ਨਾਮ, ੧, ੪੧੨ (1292) 
ਲੁਕਿਆ ਹੋਇਆ ਗੁਪਤ (ਸ਼ਬਦਾਰਥ) ਕੰਗਾਲ (ਮਹਾਨਕੋਸ਼) 
“ਪਾਰਬ੍ਰਹਮੁ ਜਾ ਕੈ ਮਨਿ ਵੂਠਾ ਸੋ ਪੂਰ ਕਰੰਮਾ ਨਾ ਛਿਨਾ। ” (ਨ ਛਨਾ ਭਾਵ ਉਘਾ) 
- ਮਾਰੂ ੫, ਸੋਲਾ ੮, ੧੧:੩ (1079) 
(ਸੰ.) ਪਾਟੇ ਹੋਏ, ਖੰਡਿਤ 
“ਬਸਤਾ ਤੂਟੀ ਝੁੰਪੜੀ ਚੀਰ ਸਭਿ ਛਿੰਨਾ। ” 
- ਜੈਤ ੫, ਵਾਰ ੭:੧ (707) 


“ਭਗਤਿ ਕਰਤ ਮੇਰੇ ਤਾਲ ਛਿਨਾਏ ਕਿਹ ਪਹਿ ਕਰਉ ਪੁਕਾਰਾ। ” 
- ਭੈਰ ਨਾਮ, ੧, ੪:੧ (1167) 


“ਸਗਲ ਭਵਨ ਕੇ ਨਾਇਕਾ ਇਕੁ ਛਿਨੁ ਦਰਸੁ ਦਿਖਾਇ ਜੀ। ” 
- ਗਉ ਰਵਿ, ੧, ੧":੧ (346) 
“ਛਿਨੁ ਛਿਨੁ ਤਨੁ ਛੀਜੈ ਜਰਾ ਜਨਾਂਵੈ । ”” 
- ਸੋਰ ਕਬ, ੯, ੨:੧ (656) 
(2) ਟੁਕੜਾ 
“ਕਹਾ ਭਇਓ ਜਉ ਤਨੁ ਭਇਓ ਛਿਨੁ ਛਿਨੁ । ” 
- ਆਸਾ ਰਵਿ, ੪, ੧:੧ (486) 


- ਮਾਝ ੧, ਵਾਰ ੧ਸ, ੧, ੨੬ (137) 


“ਬਚਨ ਗੁਰੂ ਜੋ ਪੂਰੈ ਕਹਿਓ ਮੈ ਛੀਕਿ ਗਾਂਠਰੀ ਬਾਧਾ। ” 
- ਸਾਰ ੫. ੬, ੧":੨ (1204) 


ਛੱਤ ਨਾਲ ਲਟਕਿਆ ਟੋਕਰਾ ਜਿਸ ਵਿਚ ਖਾਦ ਪਦਾਰਥ ਰਖੇ ਜਾਂਦੇ ਹਨ 
“ਫੀਕੇ ਪਰ ਤੇਰੀ ਬਹੁਤ ਡੀਠਿ । ” 





1680 


- ਬਸੰ ਕਬ, ੧, ੩:੧ (1196) 
ਟੁੱਟ ਰਿਹਾ/ਛਿਜ ਰਿਹਾ/ਖੀਨ ਹੋ ਰਿਹਾ ਹੈ 


“ਛਛੈ ਛੀਜਹਿ ਅਹਿਨਿਸਿ ਮੂੜੇ ਕਿਉ ਛੂਟਹਿ ਜਮਿ ਪਾਕੜਿਆ। ” 
- ਆਸਾ ੩, ਪਟੀ ੨੨ (434) 


“ਛੀਜਤ ਡੋਰਿ ਦਿਨਸੁ ਅਰੁ ਰੈਨੀ ਜੀਅ ਕੋ ਕਾਜੁ ਨ ਕੀਨੋ ਕਛੂਆ। ” 
- ਗਉਂ ੫, ੧੨੭, ੨੨ (206) 


“ਆਲਸੁ ਛੀਜਿ ਗਇਆ ਸਭੁ ਤਨ ਤੇ ਪ੍ਰੀਤਮ ਸਿਉ ਮਨੁ ਲਾਗਾ। ” 
- ਧਨਾ ੫, ੪੭, ੧%":੨ (682) 


- ਮਾਝ ੩, ਅਸ ੨੬, ੨੨ (124) 
(2) ਕੰਮਜ਼ੋਰ ਹੋਣਾ, ਖੀਨ ਹੋਣਾ 
“ਰੰਡ ਬੈਠੀ ਦੂਜੈ ਭਾਇ ਮਾਇਆ ਮੋਹਿ ਦੁਖੁ ਪਾਏ ਆਵ ਘਟੈ ਤਨੁ ਛੀਜੈ। ” 
੍‌੍ - ਵਡ ੩, ਅਲਾ ੨, ੩:੩ (583) 
(3) ਘਟਨਾ 


“ਜੇ ਬਦੀ ਕਰੇ ਤਾ ਤਸੂ ਨ ਛੀਜੈ। ” 


- ਧਨਾ ੧, ੬, ੧:੨ (662) 
“ਜਮਕਾਲੁ ਘੜੀ ਮੁਹਤੁ ਨਿਹਾਲੇ ਅਨਦਿਨੁ ਆਰਜਾ ਛੀਜੈ। ? 
- ਮਾਰੂ ੩, ਸੋਲਾ ੬, ੪:੩ (1049) 
(4) ਖਰਾਬ ਹੋਣਾ (ਭਾਵ) 
“ਜੇ ਕੋ ਸਤ ਕਰੇ ਸੋ ਛੀਜੈ ਤਪ ਘਰਿ ਤਪੁ ਨ ਹੋਈ। ”? 
- ਰਾਮ ੧, ਅਸ ੧, ੩:੧ (902) 


- ਬਸੰ ੫. ਅਸ ੧, ੪੨ (1192) 


“ਕਹੁ ਨਾਨਕ ਠਾਕੁਰ ਭਾਰੋਸੈ ਕਹੂ ਨ ਮਾਨਿਓ ਮਨਿ ਛੀਨਾ। ” 
- ਬਿਲਾ ੫, ੯੭, ੨੨ (823) 


“ਬਜਰ ਕੁਠਾਰੁ ਮੋਹਿ ਹੈ ਛੀਨਾਂ ਕਰਿ ਮਿੰਨਤਿ ਲਗਿ ਪਾਵਉ। ” 
- ਧਨਾ ਨਾਮ, ੨, ੨੧੧ (693) 


“ਜੇਤਾ ਮੋਹੁ ਹਉਮੈ ਕਰਿ ਭੂਲੇ ਮੇਰੀ ਮੇਰੀ ਕਰਤੇ ਛੀਨਿ ਖਰੇ। ” 





1681 


- ਮਾਰੂ ੧, ਅਸ ੮, ੬:੧ (1014) 


“ਕਾਹੇ ਛੀਪਰੁ ਛਾਇਲੈ ਰਾਮ ਨ ਲਾਵਹੁ ਚੀਤੁ । ? 

- ਸਲੋ ਕਬ, ੨੧੨੪੨ (1375) 
ਛੀਬਾ ਅਥਵਾ ਕਪੜਿਆਂ ਤੇ ਵੇਲ ਬੂਟੇ ਛਾਪਨ ਵਾਲਾ 
“ਅਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ। ” 


- ਆਸਾ ਧਨਾ, ੨, ੧":੨ (487) 
“ਨਾਮ ਦੇਅ ਪ੍ਰੀਤਿ ਲਗੀ ਹਰਿ ਸੇਤੀ ਲੋਕੁ ਛੀਪਾ ਕਹੈ ਬੁਲਾਇ । ”” 

- ਸੂਹੀ ੪, ੮, ੩੧ (733) 
“ਛੀਪੇ ਕੇ ਘਰਿ ਜਨਮੁ ਦੈਲਾ ਗੁਰ ਉਪਦੇਸੁ ਭੈਲਾ। ”” 


- ਆਸਾ ਨਾਮ, ੫, ੨੧ (486) 


“ਬਸੈ ਘਟਾ ਘਟ ਲੀਪ ਨ ਛੀਧੈ। ”” 
- ਕਾਨ ਨਾਮ, ੧, ੧:੧ (1318) 


“ਨਾਮਾ ਛੀਬਾ ਕਬੀਰੁ ਜੁ ਲਾਹਾ ਪੂਰੇ ਗੁਰ ਤੇ ਗਤਿ ਪਾਈ। ” 
- ਸਿਰੀ ੩, ਅਸ ੨੨, ੩੯੧ (67) 


“ਪਾਰਸ ਮਾਨੋ ਤਾਬੋ ਛੁਏ ਕਨਕ ਹੋਤ ਨਹੀ ਬਾਰ। ? 
- ਗਉ ਰਵਿ, ਅਸ ੧, ੫:੨ (346) 


<ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ। ”” 
- ਸਲੋ ਫਰ, ੯੧੨ (1382) 


ਸੁਕੀ ਹੋਈ ਅਰਬੀ ਖਜੂਰ, ਖੁਰਮਾ 
““ਗਰੀ ਛੁਹਾਰੇ ਖਾਂਦੀਆਂ ਮਾਣਨਿ ਸੇਜੜੀਆ। ” 
- ਆਸਾ ੧, ਅਸ ੧੧, ੩:੨ (417) 


“ਜਿਉ ਛੁਹਿ ਪਾਰਸ ਮਨੂਰ ਭਏ ਕੰਚਨ ਤਿਉ ਪਤਿਤ ਜਨ ਮਿਲਿ ਸੰਗਤੀ ਸੁਧ ਹੋਵਤ 
ਗੁਰਮਤੀ ਸੁਧ ਹਾਧੋ। ” 

- ਕਾਨ ੪, ੧੧, ੧:੨ (1297) 
ਛਟਕੀ ਦਾ ਤਦਭਵ ਰੂਪ ਅਰਥਾਤ ਛੁਟਕਾਰਾ ਪਾਇਆ 
“ਨਾਨਕ ਪਤਿਤ ਪਵਿਤ ਮਿਲਿ ਸੰਗਤਿ ਗੁਰ ਸਤਿਗੁਰ ਪਾਛੇ ਛੁਕਟੀ। ”? 





1682 


- ਦੇਵ ੪, ੬, ੨੨ (528) 
(1) ਦੂਰ ਹੋਈ 
“ਹਉਮੈ ਮੂਲਿ ਨ ਛੁਟਈ ਵਿਣੁ ਸਾਧੂ ਸਤਸੰਗੈ। ” 
- ਮਾਰੂ ੫, ਵਾਰ ੧੧੫ (1098) 
ਹੋਰ ਰੂਪ: 
“ਜਿਸੁ ਸਿਮਰਤ ਸੰਕਟ ਛੂਟਹਿ ਅਨਦ ਮੰਗਲ ਬਿਸ੍ਰਾਮ। ” (ਦੂਰ ਹੋਏ) 
- ਗਉ ੫. ਵਾਰ ੧੦ਸ, ੫, ੨:੧ (320) 
(2) ਛੁਟ ਜਾਈਦਾ/ਮੁਕਤ ਹੋ ਜਾਈਦਾ ਹੈ 
“ਖਾਵਹੁ ਭੁੰਚਹੁ ਸਭਿ ਗੁਰਮੁਖਿ ਛੁਟਈ। ” 
- ਫੁਨ ੫, ੧੭੨ (1363) 
ਹੋਰ ਰੂਪ: 
ਛੁਟਸੀ - 
“ਕਿਉ ਗੁਰ ਬਿਨੁ ਤ੍ਰਿਕੁਟੀ ਛੁਟਸੀ ਸਹਿਜ ਮਿਲਿਐ ਸੁਖੁ ਹੋਇ। ” 
(ਛੁਟੇਗੀ/ਦੂਰ ਹੋਏਗੀ/ਮੁਕਤ ਹੋਇਆ ਜਾਵੇਗਾ) 
- ਸਿਰੀ ੧, ੧੨, ੩:੨ (18) 


ਛੁਟਹਿ - 
“ਹਰਿ ਕਾ ਨਾਮੁ ਨ ਚੇਤਹੀ ਵਣਜਾਰਿਆ ਮਿਤ੍ਰਾ ਬਧਾ ਛੁਟਹਿ ਜਿਤੁ ” 
- ਸਿਰੀ ੧, ਪਹ ੧, ੩:੨ (75) 


(1) ਦੂਰ ਹੋਣਾ, ਵੇਖੋ “ਛੁਟਈ” (1) 
(2) ਮੁਕਤ ਹੋਈਏ, ਵੇਖੋ “ਛੁਟਈ” (2) 
“ਨਾਨਕ ਨਾਮੁ ਸਮਾਲਿ ਤੂੰ ਬਧਾ ਛੁਟਹਿ ਜਿਤੁ। ” (ਅਜ਼ਾਦ ਹੋ ਜਾਵੇ) 
- ਸੂਹੀ ੧, ੩, ੬:੨ (729) 


(3) ਨਿਕਲ ਜਾਣ (ਭਾਵ) 
“ਲਖ ਸੂਰਤਣ ਸੰਗਰਾਮ ਰਣ ਮਹਿ ਛੁਟਹਿ ਪਰਾਣ। ”” 
- ਆਸਾ ੧, ਵਾਰ ੮ਸ, ੧, ੨੩ (467) 


“ਭਰਮ ਭੂਲੇ ਸੰਸਾਰ ਛੁਟਹੁ ਜੂਨੀ ਸੰਘਾਰ ਜਮ ਕੋ ਨ ਡੰਡ ਕਾਲ ਗੁਰਮਤਿ ਧ੍ਰਾਈ 
ਹੈ।” 
- ਸਵ ੪, ਕਲ ੨:੪ (1398) 
ਛੁਟਕਹਿ ---- ਛੁਟਦੇ/ਖੁਲਦੇ ਹਨ 
“ਤੁਮਹਿ ਛਡਾਵਹੁ ਛੁਟਕਹਿ ਬੰਧ । ”” 
- ਰਾਮ ੫, ੨੩, ੪:੩ (890) 


(1) ਖੁਲ ਜਾਂਦੇ ਹਨ (ਭਾਵ) 


“ਉਨਮਨ ਮਨ ਮਨ ਹੀ ਮਿਲੇ ਛੁਟਕਤ ਬਜਰ ਕਪਾਟ। ” 
- ਗਉ ਰਵਿ, ਅਸ ੧, ੬:੨ (346) 





1683 


(2) ਮੁਕਤ ਹੁੰਦਿਆਂ, ਆਜ਼ਾਦ ਹੁੰਦਿਆਂ 
“ਤਬ ਅਰੋਗ ਜਬ ਤੁਮ ਸੰਗਿ ਬਸਤੌ ਛੁਟਕਤ ਹੋਇ ਰਵਾਰੈ । ” 
- ਸਾਰ ੫, ੫੨, ੧੨ (1214) 
ਖੁਲਦਾ ਭਾਵ ਚਲਦਾ ਹੈ 
“ਅੰਮ੍ਰਿਤ ਪਰਵਾਹ ਛੁਟਕੰਤ ਸਦ ਦ੍ਰਾਰਿ ਜਿਸ ਗ੍ਰਾਨ ਗੁਰ ਬਿਮਲ ਸਰ ਸੰਤ ਸਿਖ 
ਨਾਈਐ। ”” 
- ਸਵ ੪, ਨਲ ੧੫:੪ (1401) 
ਛਡਾ/ਮੁਕਤ ਕਰਾ ਲਿਆ 
“ਕਰਿ ਕਿਰਪਾ ਦੀਓ ਮੋਹਿ ਨਾਮਾ ਬੰਧਨ ਤੇ ਛੁਟਕਾਏ । ” 
- ਧਨਾ ੫. ੩, ੧੧ (671) 
ਛੁਟਣ ਦੇ ਅਭਿਲਾਸ਼ੀ 
“ਕਲਿਜੁਗ ਕਾ ਧਰਮੁ ਕਹਹੁ ਤੁਮ ਭਾਈ ਕਿਵ ਛੂਟਹ ਹਮ ਛੁਟਕਾਕੀ । ”” 
- ਧਨਾ ੪, ੬, ੧੧ (668) 
ਛੁਟਕਾਰਾ, ਮੁਕਤੀ, (ਬੰਧ) ਖਲਾਸੀ 
“ਇਨ ਤੇ ਕਹਹੁ ਕਵਨ ਛੁਟਕਾਰ । ”” 
- ਗਉਂ ੫. ਸੁਖ ੧੯, ੫:੬ (288) 


- ਗਉ ੫. ੧੧੩, ੩:੨ (188) 


“ਗੁਰ ਸੇਵਾ ਜਮ ਤੇ ਛੁਟਕਾਰਿ। ” (ਖਲਾਸੀ) 


- ਗੋਂਡ ੫, ੯, ੩:੨ (864) 
ਛੁਟਕਾਰੀ - 
“ਕਰਿ ਕਿਰਪਾ ਪਾਰਬੂਹਮ ਸੁਆਮੀ ਇਹ ਬੰਧਨ ਛੁਟਕਾਰੀ। ? (ਛੁਡਾ ਦਿਓ, ਤੋੜ 
ਦਿਓ) 


- ਧਨਾ ੫, ੪੨, ੨੯੧ (681) 
-- ਛੁਡਾਵਨ, ਖਲਾਸੀ ਕਰਾਉਣ 


“ਜਾ ਪਹਿ ਜਾਉ ਆਪੁ ਛੁਟਕਾਵਨਿ ਤੇ ਬਾਧੇ ਬਹੁ ਫੰਧਾ । ”” 
- ਗਉ ਕਬ, ੫੧, ੧":੨ (334) 


“ਬੰਧਨ ਤੇ ਛੁਟਕਾਵੈ ਪ੍ਰਭੂ ਮਿਲਾਵੈ ਹਰਿ ਹਰਿ ਨਾਮੁ ਸੁਨਾਵੈ। ” 
- ਧਨਾ ੫, ੧੪, ੧:੧ (674) 
(1) ਮੁਕ, ਖਤਮ 
“ਜਿਨ ਕਉ ਤੂ ਹਰਿ ਮੇਲਹਿ ਸੁਆਮੀ ਸਭੁ ਤਿਨ ਕਾ ਲੇਖਾ ਛੁਟਕਿ ਗਇਆ। ” 
- ਤੁਖਾਂ ੪, ਛੰਤ ੨, ੪:੩ (1115) 





1684 


“ਜਲ ਬਿਨੁ ਪਿਆਸ ਨ ਉਤਰੈ ਛੁਟਕਿ ਜਾਂਹਿ ਮੇਰੇ ਪ੍ਰਾਨ। (ਖਤਮ ਹੋ ਜਾਣ, ਮੁਕ 
ਜਾਣ) 
- ਮਲਾ ੧, ਵਾਰ ੧੩ਸ, ੩, ੨:੨ (1284) 
(2) ਮੁਕਤ/ਆਜ਼ਾਦ ਹੋ ਗਏ 
“ਸਭ ਗੁਰੁ ਗੁਰੁ ਜਗਤੁ ਬੋਲੈ ਗੁਰ ਕੈ ਨਾਇ ਲਇਐ ਸਭਿ ਛੁਟਕਿ ਗਇਆ। 
ਵਾਅ: - ਤੁਖਾ ੪, ੪, ੪:੫ (1116) 


ਛੁਟਕਿਓ ---- ਛਡਿਆ ਗਿਆ, ਮੁਕਿਆ 
“ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ। ? 
- ਸੋਰ ੫, ਅਸ ੩, ੧:੨ (641) 
“ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ। ” (ਖਤਮ ਹੋ ਗਿਆ) 
- ਸਲੋ ੯, ੫੩੧੧ (1429) 


(1) ਮੁਕਤ/ਆਜ਼ਾਦ ਹੋਈ 
“ਮੋਹ ਮਲਨ ਨੀਦ ਤੇ ਛੁਟਕੀ ਕਉਨੁ ਅਨੁਗੁਹੁ ਭਇਓ ਰੀ। ? 
- ਆਸਾ ੫, ੫੧, ੧":੧ (383) 
(2) ਛੁਟਕਾਰਾ - 
“ਝੁਠੈ ਕੀ ਰੇ ਝੂਠੁ ਪਰੀਤਿ ਛੁਟਕੀ ਰੇ ਮਨ ਛੁਟਕੀ ਰੇ ਸਾਕਤ ਸੰਗਿ ਨ ਛੁਟਕੀ ਰੇ।” 
- ਦੇਵ ੫, ੩੭, ੧:੩ (535) 


“ਅਬ ਕੇ ਛੁਟਕੇ ਠਉਰ ਨ ਠਾਇਓ। ”” 
- ਗਉ ਕਬ, ੬੨, ੩:੨ (337) 
(2) ਮੁਕ ਗਏ 
“ਗੁਰਿ ਕਾਟੀ ਅਗਿਆਨਤਾ ਤਬ ਛੁਟਕੇ ਫੰਧਾ। ” (ਭਾਵ ਖੁਲੂ ਗਏ) 
- ਆਸਾ ੫, ੧੧੯, ੨੧੨ (400) 
“ਕਾਲ ਜਾਲ ਅਰੁ ਮਹਾ ਜੰਜਾਲਾ ਛੁਟਕੇ ਜਮਹਿ ਡਰਾ। (ਮੁਕ ਗਏ) 
- ਜੈਤ ੫, ੬, ੧:੧ (701) 


ਹੋਰ ਰੂਪ: 
ਛੁਟਕੈ - 
“ਹਉ ਛੁਟਕੈ ਹੋਇ ਅਨੰਦੁ ਤਿਹ ਹਉ ਨਾਹੀ ਤਹ ਆਪਿ। ? (ਮੁਕਿਆਂ, ਤੋ ਖਲਾਸੀ 
ਹੋਇਆਂ) 


- ਗਉ ੫. ਬਾਅ, ੫੧:੩ (260) 
“ਕਾਮੁ ਕ੍ਰੋਧੁ ਲੋਭੁ ਮੋਹੁ ਮਿਟਾਂਵੈ ਛੁਟਕੈ ਦੁਰਮਤਿ ਅਪੁਨੀ ਧਾਰੀ। ” (ਛੁਟ ਜਾਏ 
ਖਲਾਸੀ ਹੋ ਜਾਵੇ) 
- ਆਸਾ ੫, ੨੮. ੧:੧ (377) 
“ਤਟ ਤੀਰਥ ਸਭ ਧਰਤੀ ਭੂਮਿਓ ਦੁਬਿਧਾ ਛੁਟਕੈ ਨਾਹੀ। ” (ਛੰਡੀ ਜਾਣੀ) 
- ਸੋਰ ੫, ਅਸ ੩, ੨੧੨ (642) 
ਛੁਟਕ੍ਹਾ - 
- ਸਵ ੪, ਗਯੰ ੩:੫ (1402) 





1685 


“ਛੁਟਤ ਪਰਵਾਹ ਅਮਿਅ ਅਮਰਾਪਦ ਅੰਮ੍ਰਿਤ ਸਰੋਵਰ ਸਦ ਭਰਿਆ। ”? 
- ਸਵ ੪, ਕਲ ੨੯੧ (1396) 


“ਹੰਸੁ ਚਲਿਆ ਤੂੰ ਪਿਛੈ ਰਹ ਏਹਿ ਛੁਟੜਿ ਹੋਈਅਹਿ ਨਾਰੀ। ” 
- ਗਉ ੧, ੧੩, ੨:੪ (155) 
“ਜਿਉਂ ਛੁਟੜਿ ਘਰਿ ਘਰਿ ਫਿਰੈ ਦੁਹਚਾਰਣਿ ਬਦਨਾਉ। ” (ਛਡੀ ਹੋਈ ਇਸਤ੍ਰੀ) 


- ਸੋਰ ੪, ਵਾਰ ੭ਸ, ੩, ੨੨ (645) 


“ਹਉਮੈ ਮਮਤਾ ਮੋਹੁ ਛੁਟਾ ਜਾ ਸੰਗਿ ਮਿਲਿਆ ਸਾਧੇ। ” 
- ਬਿਹਾ ੫, ਛੰਤ ੧, ੨:੫ (542) 
ਹੋਰ ਰੂਪ: 
ਛੁਟਾਹੀ - 
“ਆਵੈ ਜਾਇ ਜੰਮੈ ਮਰੈ ਗੁਰ ਸਬਦਿ ਛੁਟਾਹੀ। ” (ਛੁਟਦਾ/ਮੁਕਤ ਹੁੰਦਾ ਹੈ) 
- ਮਾਰੂ ੩, ਵਾਰ ੧੬:੪ (1092) 


“ਅਹੰਬੁਧਿ ਬੰਧਨ ਪਰੇ ਨਾਨਕ ਨਾਮ ਛੁਟਾਰ। ? 
- ਗਉਂ ੫, ਬਾਅ ੨੪ਸ:੨ (255) 
ਹੋਰ ਰੂਪ: 
ਛੁਟਾਰਾ - 
“ਅਨਿਕ ਜਤਨ ਨਹੀ ਹੋਤ ਛੁਟਾਰਾ। ” (ਛੁਟਕਾਰਾ) 
- ਗਉ ੫, ੭੯, ੧:੧ (178) 


“ਨਾਨਕ ਦੁਰਮਤਿ ਛੁਟਿ ਗਈ ਪਾਰਬ੍ੂਹਮ ਬਸੇ ਚੀਤਿ। ” 
- ਗਉ ੫. ਥਿਤੀ ੨:੮ (297) 
ਹੋਰ ਰੂਪ: 
ਛੁਟਿਓ - 
“ਤਾ ਤੇ ਛੁਟਿਓ ਬਿਖੁ ਸੰਸਾਰੁ। ? (ਛੁਟ ਗਿਆ, ਛਡਿਆ ਗਿਆ) 
- ਗਉ ੫, ੧੫੫, ੩੨ (197) 
ਛੁਟਿਆ - 
“ਖੇਤੈ ਅੰਦਰਿ ਛੁਟਿਆ ਕਹੁ ਨਾਨਕ ਸਉ ਨਾਹ। ”! (ਛਡੇ ਗਿਆਂ) 
- ਆਸਾ ੧, ੧ਸ, ੧, ੩:੩ (463) 


(1) ਮੁਕਤ ਹੋ ਗਈ, ਬੰਧ ਖਲਾਸ ਹੋ ਗਈ 
“ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ। ” 
- ਜਪੁ ੧, ੩੮ਸ:੬ (8) 


ਹੋਰ ਰੂਪ: 





1686 


ਛੁਟੀਆ - 
“ਜਨ ਨਾਨਕ ਗੁਰਮੁਖਿ ਉਬਰੇ ਗੁਰ ਸਬਦੀ ਹਉਮੈ ਛੁਟੀਆ। ” 
- ਸੂਹੀ ੪, ਛੰਤ ੬, ੧:੪ (776) 

ਛੁਟੀਐ - 
“ਹਰਿ ਜਪਿ ਜੀਅਰੇ ਛੁਟੀਐ ਗੁਰਮੁਖਿ ਚੀਨੈ ਆਪੁ। ” (ਛੁਟਕਾਰਾ ਮਿਲਦਾ ਹੈ) 

- ਸਿਰੀ ੧, ੧੭, ੩:੩ (20) 
ਛੁਟੀਵੇ - 
“ਓਇ ਆਪਿ ਛੁਟੇ ਪਰਵਾਰ ਸਿਉ ਤਿਨ ਪਿਛੈ ਸਭੁ ਜਗਤੁ ਛੁਟੀਵੇ। ” (ਛੁਟਦਾ ਹੈ) 

- ਸਿਰੀ ੪, ਵਾਰ ੩:੫ (83) 


“ਸਭਿ ਅੰਦੇਸੇ ਮਿਟਿ ਗਏ ਜਮ ਕਾ ਭਉ ਛੁਟੁ। ” (ਛੁਟ ਗਿਆ) 

- ਗਉਂ ੪, ਵਾਰ ੨੯੨ (315) 
ਛੁਟੇ - 
“ਓਇ ਆਪਿ ਛੁਟੇ ਪਰਵਾਰ ਸਿਉ ਤਿਨ ਪਿਛੈ ਸਭੁ ਜਗਤੁ ਛੁਟੀਵੇ। ” (ਮੁਕਤ ਹੋਏ, 
ਛੁਟਕਾਰਾ ਪਾ ਗਏ) 

- ਸਿਰੀ ੪, ਵਾਰ ੩:੫ (83) 
(2) ਛੁਟ ਗਈ, ਵਖ ਹੋ ਗਈ 
“ਸਾ ਧਨ ਛੁਟੀ ਮੁਠੀ ਝੂਠਿ ਵਿਧਣੀਆ ਮਿਰਤਕੜ੍ਾ ਅੰਨੜੇ ਬਾਰੇ । ” 

- ਵਡ ੧, ਅਲਾ ੩, ੫:੨ (580) 


- ਧਨਾ ੫, ਛੰਤ ੧, ੧੫ (691) 


(4) ਉਤਰੀ, ਦੂਰ ਹੋਈ, ਮਿਟੀ 
“ਮਗਨ ਰਹਿਓ ਮਾਇਆ ਮੈ ਨਿਸ ਦਿਨਿ ਛੁਟੀ ਨ ਮਨ ਕੀ ਕਾਈ। ”? 
- ਟੋਡੀ ੯, ੧, ੨:੧ (718 


(1) ਮੁਕਤ ਹੋਏ, ਵੇਖੋ ਛੁਟੀ (1) 
ਹੋਰ ਰੂਪ: 
ਛੁਟੈ - 
“ਜਿਥੈ ਲੇਖਾ ਮੰਗੀਐ ਤਿਥੈ ਛੁਟੈ ਸਚੁ ਕਮਾਏ। ? (ਮੁਕਤ ਹੋਈਦਾ/ਛੁਟਕਾਰਾ 
ਪਾਈਦਾ ਹੈ) 
- ਮਾਝ ੩, ਅਸ ੫, ੩੨ (112) 

(2) ਰਹਿ ਗਏ 
“ਛੁਟੇ ਤਿਲ ਬੂਆੜ ਜਿਉ ਸੁੰਵੇ ਅੰਦਰਿ ਖੇਤ। ” 

- ਆਸਾ ੧, ਵਾਰ ੧ਸ; ੧, ੩੨ (463) 
(3) ਵਖ ਹੋਏ ਭਾਵ ਸਬੰਧ ਖਤਮ ਹੋ ਜਾਵੇਗਾ 
“ਜਾ ਛੁਟੇ ਤਾ ਖਾਕੁ ਤੂ ਸੁੰਵੀ ਕੰਤੁ ਨ ਜਾਣਹੀ। ”” 

- ਮਾਰੂ ੫, ਵਾਰ ੧੦ਸ, ੫, ੧:੧ (1097) 
(4) ਖਤਮ ਹੋ ਜਾਣਾ, ਮੁਕ ਜਾਣਾ 





1687 


- ਭੈਰ ੫, ੨੫, ੨:੪ (1142) 


- ਗਉਂ ੫. ਬਾਅ ੪੪੨ (259) 

(1) ਮੁਕਤ ਹੋਵੇ, ਛੁਟਕਾਰਾ ਹੋ ਜਾਏ ਵੇਖੋ “ਛੁਟੇ (1) 
(2) ਖਤਮ ਹੋ ਜਾਵੇ, ਮੁਕ ਜਾਵੇ, ਵੇਖੋ “ਛੁਟੇ” (4) 
(3) ਛੁਟ ਜਾਏ, ਤਿਆਗ ਹੋ ਜਾਵੇ 
“ਮਨ ਕਾਮਨਾ ਤੀਰਥ ਦੇਹ ਛੁਟੇ। ” 

- ਗਉ ੫. ਸੁਖ ੩, ੩:੧ (265) 
(4) ਰਹਿ ਜਾਂਦਾ ਹੈ, ਹੋਰ ਵੇਖੋ “ਛੁਟੇ” (2) 
“ਸੰਤ ਕਾ ਦੋਖੀ ਛੁਟੈ ਇਕੇਲਾ । ” 

- ਗਉ ੫. ਸੁਖ ੧੩, ੬:੫ (280) 


“ਸੋ ਪ੍ਰਭੁ ਚਿਤੁ ਨ ਆਇਓ ਛੂਟੈਗੀ ਬੇਬਾਣਿ। ” 
- ਸਿਰੀ ੫, ੭੩, ੧੨ (43) 


“ਲਾਗਿ ਛੁਟੋ ਸਤਿਗੁਰ ਕੀ ਪਾਈ। ”” 
- ਆਸਾ ੫, ੮੭, ੧੪ (392) 


“ਠੋਕਿ ਵਜਾਇ ਸਭ ਡਿਠੀਆ ਤੁਸਿ ਆਪੇ ਲਇਅਨੁ ਛਡਾਇ ਜੀਉ। ” 
- ਸਿਰੀ ੫, ਅਸ ੨੯, ੧੨੩ (74) 


- ਸਿਰੀ ੧, ੨੯, ੧:੩ (24) 


“ਛੁਰੀ ਕਾਢਿ ਲੇਂਵੈ ਹਥਿ ਦਾਨਾ। ” (ਭਾਵ ਜੋਰੀ) 


- ਗਉਂ ੫, ੧੦੭", ੨੨ (201) 


“ਹਲੰਤੈ ਵਿਚਿ ਸਾਕਤ ਦੁਹੇਲੇ ਭਏ ਹਥਹੁ ਛੁੜਕਿ ਗਇਆ ਅਗੈ ਪਲਤਿ ਸਾਕਤੁ ਹਰਿ 
ਦਰਗਹ ਢੋਈ ਨ ਪਾਈ। ”” 
- ਸ਼ੂਹੀ ੪, ੧੦, ੫੨੨ (734) 


ਛੁਟਕਿਆ --- ਭਾਵ ਉਕਿਆ 
“ਏਥਹੁ ਛੁਟਕਿਆ ਠਉਰ ਨ ਪਾਇ।” 





1688 


- ਆਸਾ ੩, ੪੫, ੩੨ (362) 


“ਹਥਹੁ ਛੁਟਕੀ ਤਨੁ ਸਿਆਹੁ ਹੋਇ ਬਦਨੁ ਜਾਇ ਕੁਮਲਾਇ। ”” 
- ਗੂਜ ੩, ਵਾਰ ਪਸ, ੩, ੧:੪ (510) 
“ਪਉੜੀ ਛੁਟਕੀ ਫਿਰਿ ਹਾਥਿ ਨ ਆਵੈ ਅਹਿਲਾ ਜਨਮੁ ਗਵਾਇਆ। ” (ਮੌਕਾ ਖੁੰਝ 
ਗਿਆ) 
- ਬਿਲਾ ੩, ੧, ੧:੩ (796) 
(2) ਟੁੱਟ ਗਈ, ਛੁੱਟ ਗਈ 
“ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ। ”” 
- ਰਾਮ ੩, ਅਨੰ ੨੯:੪ (921) 
ਨਿਕੰਮਾ, ਤੁਛ, ਹਲਕਾ 
“ਸ੍ਰਪਨੀ ਤੇ ਆਨ ਛੂਛ ਨਹੀ ਅਵਰਾ। ”” 
- ਆਸਾ ਕਬ, ੧੯, ੩੧ (480) 


“ਕਹੁ ਕਬੀਰ ਛੂਛਾ ਘਟੁ ਬੋਲੈ । ” 
- ਗੋਂਡ ਕਬ, ੧, ੪:੧ (870) 


- ਰਾਮ ੧, ਓਅੰ ੨੪:੫ (932) 


“ਕਹਿ ਕਬੀਰ ਸਗਲੇ ਮਦ ਛੂਛੇ ਇਹੈ ਮਹਾ ਰਸੁ ਸਾਚੋ ਰੇ। ” 
- ਰਾਮ ਕਬ, ੧, ੪:੨ (969) 


ਹੋਰ ਰੂਪ: 


ਛੂਛੈ - 
“ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦਿ ਛੂਛੈ ਭਾਉ ਧਰੇ। ” 
- ਆਸਾ ੧, ੩੮, ੨:੨ (360) 


ਮੁਕਤ ਹੋਣ/ਛੁਟਕਾਰਾ ਪਾਉਣ/ਛੁਟ ਜਾਣ/ਨਿਕਲ ਜਾਣ ਤੋ ਭਾਵ 


- ਰਾਮ ੫, ਅਸ ੪, ੧੧੨ (914) 


“ਇਹ ਸੰਸਾਰ ਤੇ ਤਬ ਹੀ ਛੂਟਉ ਜਉ ਮਾਇਆ ਨਹ ਲਪਟਾਵਉ। ” 
- ਧਨਾ ਨਾਮ, ੨, ੩੯੧ (693) 


(1) ਛੁਟਕਾਰਾ ਪਾਵਾਂ, ਵੇਖੋ “ਛੂਟ” 
(2) ਵਿਛੜਾ, ਵੱਖ ਹੋ ਜਾਵਾਂ 





1689 


“ਜਉ ਛੂਟਉ ਤਉ ਜਾਇ ਪਇਆਲ। ”” 
- ਰਾਮ ੫, ੫੧, ੪:੧ (899) 


“ਬਿਨੁ ਗੁਰ ਗਾਠਿ ਨ ਛੂਟਈ ਭਾਈ ਥਾਕੇ ਕਰਮ ਕਮਾਇ। ” 
- ਸੋਰ ੧, ਅਸ ੨, ੬੨ (635) 


ਛੂਟਸਹਿ ---- ਛੁਟ ਸਕਦੀ ਬਚ ਸਕਦੀ 
“ਇਹ ਦੋਘਨੈ ਨ ਛੂਟਸਹਿ ਫਿਰਿ ਕਰਿ ਸਮੁੰਦੁ ਸਮ੍ਾਲਿ। ” 
- ਸਲੋ ਕਬ, ੪੯੨ (1367) 
ਛੁਟੀ ਦਾ/ਛੁਟਕਾਰਾ ਪਾਈਦਾ ਹੈ 
“ਸਭਨਾ ਕਾ ਦਰਿ ਲੇਖਾ ਸਚੈ ਛੂਟਸਿ ਨਾਮਿ ਸੁਹਾਵਣਿਆ। ” 
- ਮਾਝ ੧, ਅਸ ੧, ੩:੩ (109) 
“ਛੂਟਸਿ ਪ੍ਰਾਣੀ ਗੁਰਮੁਖਿ ਦਾਸਾ। ” (ਭਾਵ ਮੁਕਤ ਹੁੰਦਾ ਹੈ) 
- ਅਸ ੧, ਅਸ ੨, ੧":੨ (412) 
ਹੋਰ ਰੂਪ: 
“ਬਿਨੁ ਹਰਿ ਨਾਮ ਨ ਛੂਟਸੀ ਮਰਿ ਨਰਕ ਸਮਾਏ । ” (ਛੁਟੇਗਾ) 
- ਆਸਾ ੧, ਅਸ ੮, ੫੨ (420) 
ਛੂਟਹ - 
“ਕਲਿਜੁਗ ਕਾ ਧਰਮੁ ਕਹਹੁ ਤਮ ਭਾਈ ਕਿਵ ਛੂਟਹ ਹਮ ਛੁਟਕਾਰੀ। ”” 
(ਛੁਟੀਏ/ਮੁਕਤ ਹੋਈਏ) 
- ਧਨਾ ੪, ੬, ੧੧ (668) 


“ਮਨ ਰੇ ਕਿਉ ਛੂਟਹਿ ਬਿਨੁ ਪਿਆਰ। ” (ਛੁਟ ਸਕਦਾ ਹੈ) 
- ਸਿਰੀ ੧, ਅਸ ੧੧, ੧":੧ (60) 


(1) ਛੁਟ ਸਕਦਾ ਹੈ, ਵੇਖੋ “ਛੂਟਸਿ” 
ਹੋਰ ਰੂਪ: 
ਛੂਟਹਿਗਾ - 
“ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਛੂਟਹਿਗਾ ਹਰਿ ਚੇਤਿ। ” 

- ਸਿਰੀ ੧, ਪਹ ੨, ੧:੬ (75) 
(2) ਖੁਲ ਜਾਂਦੇ ਹਨ 
“ਜਾ ਕੈ ਸਿਮਰਨਿ ਛੂਟਹਿ ਬੰਧ। ” 

- ਮਾਲੀ ੫, ੨, ੧:੨ (986) 


“ਬਿਨੁ ਗੁਰ ਸਬਦ ਨ ਛੂਟਹੀ ਭੂਮਿ ਆਵਹਿ ਜਾਵਹਿ। ” 
- ਆਸਾ ੧, ਅਸ ੧੪, ੬੨ (419) 
ਹੋਰ ਰੂਪ: 





1690 


ਸਿ 
“ਕਹਿ ਕਬੀਰ ਰਾਮੈ ਰਮਿ ਛੂਟਹੁ ਨਾਹਿ ਤ ਬੂਡੇ ਭਾਈ। ” 
- ਮਾਰੂ ਕਬ, ੧, ੪੨ (1103) 


“ਜਨ ਨਾਨਕ ਅਨਦਿਨੁ ਨਾਮ ਜਪਹੁ ਹਰਿ ਸੰਤਹੁ ਇਹ ਛੂਟਣ ਕਾ ਸਾਚਾ 
ਭਰਵਾਸਾ। ” 
- ਗੋਂਡ ੪, ੨, ੪:੩ (860) 


ਛੁਟਕਾਰਾ ਪਾ ਸਕਨਾ, ਮੁਕਤ ਹੋ ਸਕਨਾ 
“ਕਹਾ ਹੋਤ ਅਬ ਕੈ ਪਛੁਤਾਏ ਛੂਟਤ ਨਾਹਿਨ ਭਾਗਿਓ। ” 

- ਮਾਰੂ ੯, ੩, ੧੨ (1008) 
ਛੁਟਕਾਰਾ, ਮੁਕਤੀ, ਬੰਧ ਖਲਾਸੀ 


“ਫਾਸਨ ਕੀ ਬਿਧਿ ਸਭੁ ਕੋਊ ਜਾਨੈ ਛੂਟਨ ਕੀ ਇਕੁ ਕੋਈ। ” 
- ਗਉ ਕਬ, ੪੧, ੩:੧ (331) 

“ਛੂਟਨ ਬਿਧਿ ਸੁਨੀ ਹਾਂ। ” (ਮੁਕਤੀ ਦਾ ਸਾਧਨ ਸੁਣੀਦਾ ਹੈ) 
- ਆਸਾ ੫, ੧੫੯, ੧":੪ (409) 


ਬਚ ਸਕਨਾ 
“ਅਨਿਕ ਉਪਾਵ ਨ ਛੂਟਨਹਾਰੇ । ” 
- ਗਉਂ ੫. ਸੁਖ ੧੯, ੪:੭ (288) 


“ਸੰਤ ਜਨਹੁ ਸੁਣਿ ਭਾਈਹੋ ਛੂਟਨੁ ਸਾਚੈ ਨਾਇ। ” 


- ਸਿਰੀ ੫, ੧੦੦, ੧੧ (52) 


“ਊਠਿ ਸਿਧਾਇਓ ਛੂਟਰਿ ਮਾਟੀ ਦੇਖੁ ਨਾਨਕ ਮਿਥਨ ਮੋਹਾਸਾ ਹੇ। ” 
- ਮਾਰੂ ੫, ਸੋਲਾ ੨, ੧੦:੩ (1073) 

“ਛੂਟਰਿ ਤੇ ਗੁਰਿ ਕੀਈ ਸੁੋਹਾਗਨਿ ਹਰਿ ਪਾਇਓ ਸੁਘੜ ਸੁਜਾਨੀ। ” 
- ਸਾਰ ੫, ੩੧, ੧੧ (1210) 


ਛੁਟਿਆ ਹੋਇਆ, ਕਿਲਿਉ” ਖੁਲਿਆ ਹੋਇਆ 
“ਜੈਸੇ ਗਾਇ ਕਾ ਬਾਛਾ ਛੂਟਲਾ। ” 
- ਗੋਂਡ ਨਾਮ, ੪, ੨੧੧ (874) 


(1) ਮੁਕਤ/ਅਜ਼ਾਦ ਹੋਇਆ, ਛੁਟਿਆ, ਛੁਟਕਾਰਾ ਹੋਇਆ 
“ਕਿਨਿ ਬਿਧਿ ਬਾਧਾ ਕਿਨਿ ਬਿਧਿ ਛੂਟਾ। ” 
- ਮਾਝ ੫. ਅਸ ੩੬, ੨੧ (131) 
“ਹਰਿ ਪ੍ਰਭੁ ਚਿਤਿ ਨ ਆਵਈ ਕਿਉ ਛੂਟਾ ਮੇਰੇ ਹਰਿ ਰਾਇਆ। ” (ਛੂਟਾਂ, ਮੈ 
ਮੁਕਤ ਹੋਵਾਂ) 
- ਗਉ ੪, ੫੦, ੧:੩ (167) 
(2) ਮੁਕਿਆ, ਖਤਮ ਹੋਇਆ 





1691 


“ਕਹੁ ਨਾਨਕ ਤ੍ਰੈ ਗੁਣ ਭੂਮੁ ਛੂਟਾ ਜਉ ਪ੍ਰਭ ਭਏ ਸਹਾਈ। ” 
੍‌੍ - ਮਾਰੂ ੫, ੭, ੪:੨ (1000) 
(1) ਛੁਟ ਗਈ, ਮੁਕਤ ਹੋ ਗਈ 
“ਕਾਣਿ ਕਢਨ ਤੇ ਛੁਟਿ ਪਰੀ। ” 
੍‌ - ਆਸਾ ੫, ੫੩, ੨:੨ (384) 
“ਕਾਮੁ ਕ੍ਰੋਧੁ ਦੁਇ ਕੀਏ ਜਲੇਤਾ ਛੂਟਿ ਗਈ ਸੰਸਾਰੀ। ” 
੍‌੍ - ਰਾਮ ਕਬ, ੨, ੨:੨ (969) 
ਹੋਰ ਰੂਪ: 
“ਮਨੁ ਮੇਰੋ ਧਾਵਨ ਤੇ ਛੁਟਿਓ ਕਰਿ ਬੈਠੋ ਬਿਸਰਾਮੁ । ” 
੍‌੍ - ਬਸੰ ੯, ੩, ੧੨ (1186) 
(2) ਮੁਕ, ਖਤਮ ਹੋ 
“ਤਿਨ ਹਰਿ ਹਿਰਦੈ ਬਾਸੁ ਬਸਾਨੀ ਛੁਟਿ ਗਈ ਮੁਸਕੀ ਮੁਸਕਾਕ। ”? 
੍‌੍ - ਕਾਨ ੪, ੪, ੩:੨ (1295) 
“ਫਿਰਿ ਪਾਛੈ ਪਛੁਤਾਹੁਗੇ ਪ੍ਰਾਨ ਜਾਹਿੰਗੇ ਛੁਟਿ। ” (ਨਿਕਲ/ਮੁਕ ਜਾਣਗੇ) 
੍‌੍ - ਸਲੋ ਕਬ, ੪੧:੨ (1366) 


ਛੂਟਿਓ - 
“ਕਾਮੁ ਨ ਬਿਸਰਿਓ ਕ੍ਰੋਧੁ ਨ ਬਿਸਰਿਓ ਲੋਭੁ ਨ ਛੂਟਿਓ ਦੇਵਾ। ” (ਛਡਿਆ 


ਗਿਆ/ਖਤਮ ਹੋਇਆ) 
- ਸਾਰ ਪਰ, ੧, ੧੧ (1253) 


ਛੁਟਿਆ ---- ਮੁਕਤ ਹੋਇਆ, ਬੰਧਨ ਮੁਕਤ ਹੋਇਆ 
“ਕਹੁ ਕਬੀਰ ਮੈ ਰਾਮ ਕਹਿ ਛੂਟਿਆ। ” 


- ਗਉਂ ਕਬ, ੩੦, ੩:੨ (329) 


- ਆਸਾ ਕਬ, ੪, ੩੨ (487) 


(1) ਛੁਟੜ ਹੋ ਗਈ 
“ਦਰਿ ਘਰਿ ਢੋਈ ਨ ਲਹੈ ਛੂਟੀ ਦੂਜੈ ਸਾਦਿ। ” 

- ਸਿਰੀ ੧, ਅਸ ੫, ੫:੩ (56) 
“ਨਾਨਕ ਨਾਮ ਬਿਨਾ ਦੋਹਾਗਣਿ ਛੂਟੀ ਝੂਠਿ ਵਿਛੁੰਨਿਆ। ” (ਛੱਡ ਦਿਤੀ) 

- ਧਨਾ ੧, ਛੰਤ ੩, ੧:੬ (689) 
(2) ਛੱਡੀ ਹੋਈ, ਛੁਟੜ 
“ਅਵਗੁਣਿਆਰੀ ਕੰਤਿ ਵਿਸਾਰੀ ਛੂਟੀ ਵਿਧਣ ਰੈਣੀ। ” (ਛੁਟੜ ਦੀ ਰਾਤ ਨਿਖਸਮੀ 
ਹੋ ਗਈ) 

- ਧਨਾ ੧, ਛੰਤ ੩, ੪:੪ (689) 
(3) ਮੁਕਤ ਹੋ ਗਈ 





1692 


“ਜਿਨ ਹਰਿ ਜਪਿਆ ਤਿਨ ਪੀਛੈ ਛੂਟੀ ਘਣੀ। ” 
- ਗਉਂ ੪, ੪੩, ੧:੩ (165) 
(4) ਛਡੀ ਗਈ, ਤਿਆਗੀ ਗਈ 
“ਤ੍ਰਿਕੁਟੀ ਛੂਟੀ ਬਿਮਲ ਮਝਾਰਿ। ” 
- ਗਉ ੧, ਅਸ ੧, ੧:੩ (220) 
“ਪਰ ਨਿੰਦਾ ਮੁਖ ਤੇ ਨਹੀ ਛੂਟੀ ਨਿਫਲ ਭਈ ਸਭ ਸੇਵਾ। ” 
੍‌ - ਸਾਰ ਪਰ, ੧, ੧:੨ (1253) 
(5) ਪਿਛੇ/ਬਾਕੀ ਰਹਿ ਗਈ 
“ਚਿਰਗਟ ਫਾਰਿ ਚਟਾਰਾ ਲੈ ਗਇਓ ਤਰੀ ਤਾਗਰੀ ਛੂਟੀ । ” 
- ਆਸਾ ਕਬ, ੧੬, ੫੨ (480) 
(6) ਮੁਕ ਗਿਆ 
“ਕਾਮ ਚੋਲਨਾ ਭਇਆ ਹੈ ਪੁਰਾਨਾ ਗਇਆ ਭਰਮੁ ਸਭੁ ਛੂਟੀ। ”” 
- ਆਸਾ ਕਬ, ੨੮, ੨:੨ (483) 
“ਲੇਖਾ ਚਿਤ੍ਰ ਗੁਪਤਿ ਜੋ ਲਿਖਿਆ ਸਭ ਛੂਟੀ ਜਮ ਕੀ ਬਾਕੀ। ” (ਮੁਕ ਗਈ) 
- ਧਨਾ ੪, ੬, ੨੨ (668) 
“ਅਵਰ ਛੂਟੀ ਸਭ ਆਸ। ”” (ਮੁੱਕ ਗਈ) 
- ਰਾਮ ੫, ੪੪, ੧:੩ (896) 
(7) ਖਿਲਰੀ 
“ਲਟ ਛੂਟੀ ਵਰਤੈ ਬਿਕਰਾਲ। ” (ਲਿਟਾਂ ਖਿਲਾਰੀ) 


- ਭੈਰ ਕਬ, ਅਸ ੨, ੫:੩ (1163) 


“ਬਿਨੁ ਗੁਰ ਸਬਦ ਨ ਛੂਟੀਐ ਦੇਖਹੁ ਵੀਚਾਰਾ। ” 
- ਗਉ ੧, ਅਸ ੧੮, ੧":੧ (229) 


- ਗਉ ਕਬ, ਅਸ ੩੬, ੪:੨ (330) 


- ਸੂਹੀ ੫, ੧, ੩੪ (736) 


ਛੁਟੈ - 
““ਸਤਗੁਰਿ ਮਿਲਿਐ ਤ੍ਰਿਕੁਟੀ ਛੂਟੈ ਚਉਥੇ ਪਦਿ ਮੁਕਤਿ ਦੁਆਰੁ । ” 

- ਸਿਰੀ ੩, ੫੧, ੨:੩ (33) 
“ਤਨ ਛੂਟੈ ਕਛੁ ਸੰਗਿ ਨ ਚਾਲੈ ਕਹਾ ਤਹਾ ਲਪਟਾਈ। ”” 

- ਸਾਰ ੯, ੧, ੧:੨ (1231) 
(2) ਛੁਟ ਜਾਂਦੇ/ਖੁਸ ਜਾਂਦੇ ਹਨ 
“ਛੂਟੇ ਕੂੰਡੇ ਭੀਗੈ ਪੁਰੀਆ ਚਲਿਓ ਜੁਲਾਹੋ ਰੀਸਾਈ। ” 

- ਗਉਂ ਕਬ, ੫੪, ੩:੨ (335) 

(3) ਛੁਟਕਾਰਾ ਪਾਇਆ, ਮੁਕਤ ਹੋਏ 





1693 


“ਹਰਿ ਸਿਮਰਨੁ ਕਰਿ ਹਰਿ ਜਨ ਛੂਟੇ। ” 
- ਆਸਾ ੫, ੭੩, ੧੨ (388) 


“;ਅਵਗਣਿ ਬਧਾ ਮਾਰੀਐ ਛੂਟੈ ਗੁਰਮਤਿ ਨਾਇ। ” (ਛੁਟੀਦਾ/ਛੁਟਕਾਰਾ ਪਾਈਦਾ ਹੈ) 
- ਸਿਰੀ ੧, ਅਸ ੧੩, ੭:੩ (61) 
(1) ਮੁਕ ਜਾਏ ਵੇਖੋ “ਛੁਟੇ” (1) 
“ਛੂਟੈ ਸੰਸਾ ਮਿਟਿ ਜਾਹਿ ਦੁਖ। ” 
- ਗਉ ਕਬ, ਥਿਤੀ ੮:੩ (343) 
(2) ਛੁਟਕਾਰਾ ਪਾਈਦਾ ਹੈ, ਵੇਖੋ “ਛੂਟੇ” (3) 
ਹੋਰ ਰੂਪ: 


੫ 


ਛੂਟ - 
“ਪ੍ਰਭ ਕੀ ਓਟ ਗਹੀ ਤਉ ਛੂਟੋ । ”” 


- ਧਨਾ ੫, ੧੧, ੧":੧ (673) 
(3) ਨਿਰਲੇਪ, ਛੁਟਿਆ ਹੋਇਆ 
“ਤਾੜੀ ਲਾਗੀ ਤ੍ਰਿਲ ਪਲਟੀਐ ਛੁਟੈ ਹੋਇ ਪਸਾਰੀ। ” 
੍‌੍ - ਗਉ ਕਬ, ੫੩, ੨:੨ (334) 
(4) ਛਡੀ ਜਾ ਸਕਦੀ 
“ਤੋਰੀ ਨ ਤੁਟੈ ਛੋਰੀ ਨ ਛੁਟੈ ਐਸੀ ਮਾਧੋ ਖਿੰਚ ਤਨੀ। ”” 
੍‌੍ ੍‌੍ - ਬਿਲਾ ੫, ੧੧੪, ੧:੧ (827) 
(5) ਖੁਲਣਾ (ਭਾਵ) 
“ਦੇਵ ਸੰਸੈ ਗਾਂਠਿ ਨ ਛੁਟੈ।” 
ਹੁ - ਰਾਮ ਰਵਿ, ੧, ੧":੧ (973) 
(6) ਛਡਾਈ ਜਾ ਸਕਦੀ 
“ਮੇਰੀ ਬਾਂਧੀ ਭਗਤੁ ਛਡਾਵੈ ਬਾਂਧੈ ਭਗਤੁ ਨ ਛੂਟੈ ਮੋਹਿ। ”” 
੍‌੍ - ਸਾਰ ਨਾਮ, ੩, ੧:੧ (1252) 


“ਛੇਆ ਨਿਤ ਦੇਖਹੁ ਜਗਿ ਹੰਢਿ।” 
- ਰਾਮ ੧, ਓਅੰ ੨੪੨ (932) 


- ਸਲੋ ਕਬ, ੩੫੧ (1366) 


“ਲਾਗਤ ਹੀ ਭੂਇ ਮਿਲਿ ਗਇਆ ਪਰਿਆ ਕਲੇਜੇ ਛੇਕ । ”” 
- ਸਲੋ ਕਬ, ੧੫੭੨ (1372) 





1694 


“ਜੇਨ ਕਲਾ ਮਾਤ ਗਰਭ ਪ੍ਰਤਿਪਾਲੰ ਨਹ ਛੇਦੰਤ ਜਠਰ ਰੋਗਣਹ । ”? 
- ਸਸ ੫, ੫੩:੩ (1359) 


“ਭਗਤ ਕੀ ਨਿੰਦਾ ਕੰਧੁ ਛੇਦਾਵੈ। ” (ਸਰੀਰ ਨੂੰ ਤੋੜਦੀ ਭਾਵ ਨਾਸ ਕਰਦੀ ਹੈ) 
- ਭੈਰ ੫, ੩੪, ੨੧ (1145) 


“ਆਗੈ ਅੰਤੁ ਨ ਪਾਇਓ ਤਾ ਕਾ ਕੰਸੁ ਛੇਦਿ ਕਿਆ ਵਡਾ ਭਇਆ। ” 
- ਆਸਾ ੧, ੭, ੩੨ (350) 

“ਛੇਦਿ ਅਹੰਬੁਧਿ ਕਰੁਣਾ ਮੈ ਚਿੰਤ ਮੇਟਿ ਪੁਰਖ ਅਨੰਤ। ”” (ਤੋੜਦੇ) 

- ਗੂ ੫, ਅਸ ੨, ੩੨ (508) 
“ਸਾਧ ਕ੍ਰਿਪਾਲ ਦਇਆਲ ਭਏ ਹੈ ਇਹੁ ਛੇਦਿਓ ਦੁਸਟੁ ਬਿਗਾਨਾ। ” (ਕਟਿਆ ਹੈ) 

- ਸਾਰ ੫, ੨੯, ੧੨ (1210) 
ਹੋਰ ਰੂਪ: 
ਛੇਦਿਓ - 
“ਹਰਨਾਖਸੁ ਛੇਦਿਓ ਨਖ ਬਿਦਾਰ। ” (ਮਾਰਿਆ ਅਥਵਾ ਨਾਸ ਕੀਤਾ) 


- ਬਸੰ ਕਬ, ੪, ੪:੪ (1194) 


ਵਿੰਨ੍ਹ ਦਿਤੀ 


“ਗੁਰ ਕੈ ਬਾਣਿ ਬਜਰ ਕਲ ਛੇਦੀ ਪ੍ਰਗਟਿਆ ਪਦੁ ਪਰਗਾਸਾ। ”” 
- ਗਉ ਕਬ, ੪੬, ੨:੧ (332) 


“ਸਹਜ ਸੰਤੋਖ ਕਾ ਆਸਣੁ ਜਾਣੈ ਕਿਉ ਛੇਦੇ ਬੈਰਾਈਐ । ” 
- ਰਾਮ ੧, ਸਿਗੋ ੨੧:੪ (940) 
“ਚੈਰ ਬਿਰੋਧ ਛੇਦੇ ਭੈ ਭਰਮਾਂ। ” (ਕੱਟ ਦਿੱਤੇ) 
- ਪ੍ਰਭਾ ੫, ਅਸ ੩, ੩੩ (1348) 
(2) ਵਿੰਨੇ ਹੋਏ 
“ਦੀਪਕ ਪਤੰਗ ਮਾਇਆ ਕੇ ਛੇਦੇ । ” 
- ਭੈਰ ਕਬ, ੧੩, ੧:੨ (1160) 


ਕਟਿਆ ਜਾਣਾ, ਭਾਵ ਵਿੰਗਾ ਹੋਣਾ, ਕੋਈ ਦੁੱਖ ਜਾਂ ਨੁਕਸਾਨ ਪੁੱਜਣਾ 
“ਅਹੋ ਜਸੁ ਰਖੇਣ ਗੋਪਾਲਹ ਨਾਨਕ ਰੋਮ ਨ ਛੇਦ੍ਤੇ । ? 
- ਸਸ ੫, ੬੧੨ (1354) 


“ਬਡੇ ਭੂਪਤਿ ਰਾਜੇ ਹੈ ਛੇਧੇ। ” 


- ਗੋਂਡ ਕਬ, ੮, ੪:੪ (872) 


€? ੫ €) 


“ਸਰਬਤ ਰਮਣੰ ਗੋਬਿੰਦਹ ਨਾਨਕ ਲੇਪ ਛੇਪ ਨ ਲਿਪੁਤੇ। ” 





1695 


- ਸਸ ੫, ੩੬੨ (1357) 


- ਬਿਲਾ ੧, ਥਿਤੀ ੭:੪ (839) 


(ਸੰ.) ਭੇਡ ਦਾ ਬੱਚਾ, ਛੇਲਾ, ਮੇਮਣਾ 
“ਕੁਦਮ ਕਰੈ ਗਾਡਰ ਜਿਉ ਛੇਲ । ? 
- ਰਾਮ ੫, ੫੨, ੧:੩ (899) 
ਛੱਟਾਂ 
“ਪੰਚ ਤਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ ਕੋਈ ਛੇਵਾ ਕਰਿਉ ਜੇ ਕਿਛੁ ਕੀਤਾ 
ਹੋਵੈ । ”” 
- ਸੂਹੀ ੪, ੧੫, ੩:੧ (736) 
ਉਕਸਾਉਣਾ, ਖਿਝਾਉਣਾ, ਤੰਗ ਕਰਨਾ 
“ਜਿਉ ਜਿਉ ਨਿਵਹਿ ਸਾਕਤ ਨਰ ਸੇਤੀ ਛੇੜਿ ਛੇੜਿ ਕਢੈ ਬਿਖੁ ਖਾਰੇ । ? 
- ਨਟ ੪, ਅਸ ੬, ੫੨ (683) 
(ਸੰ.) ਨਾਸ ਹੋ ਗਏ 
“ਅਲਹ ਲਹੰਤਾ ਭੇਦ ਛੈ ਕਛੁ ਕਛੁ ਪਾਇਓ ਭੇਦ । ? 
- ਗਉਂ ਕਬ, ਬਾਅ ੪:੧ (340) 
(2) ਹੈ 
“ਜੁਗਤਿ ਨ ਜਾਨਾ ਗੁਨੁ ਨਹੀ ਕੋਈ ਮਹਾ ਦੁਤਰੁ ਮਾਇਆ ਛੈ। ? 
- ਦੇਵ ੫, ੨੮, ੨੧ (534) 
(ਇਸ ਦਾ ਪਾਠ-ਛੇਦ “ਮਾਇ ਆਛੇ ” ਵੀ ਕੀਤਾ ਜਾਂਦਾ ਹੈ) 


“ਫੈਲ ਲੰਘੰਦੇ ਪਾਰਿ ਗੋਰੀ ਮਨੁ ਧੀਰਿਆ। ” 


- ਆਸਾ ਫਰ, ੨, ੪੧ (488) 
ਹੋਰ ਰੂਪ: 
ਛੈਲੂ - 
“ਪਿਰੁ ਛੈਲੁ ਛਬੀਲਾ ਛਡਿ ਗਵਾਇਓ ਦੁਰਮਤਿ ਕਰਮਿ ਵਿਹੂਣੀ। ” 
- ਰਾਮ ੫. ਵਾਰ ੬ਸ, ੫. ੧:੫ (959) 


“ਸੰਤ ਜਨਾ ਕਾ ਛੋਹਰਾ ਤਿਸੁ ਚਰਣੀ ਲਾਗਿ। (ਭਾਵ ਸੇਵਕ ਬਾਲਕੇ) 
- ਬਿਲਾ ੫, ੪੪, ੧":੧ (811) 
“ਬਿਦਰ ਦਾਸੀ ਸੁਤੁ ਛੋਕ ਛੋਹਰਾ ਕ੍ਰਿਸਨੁ ਅੰਕਿ ਗਲਿ ਲਾਵੈਗੋ । ”” 
- ਕਾਨ ੪, ਅਸ ੩, ੨੨ (1309) 


“ਘਰਿ ਵਰੁ ਸਹਜੁ ਨ ਜਾਣੈ ਛੋਹਰਿ ਬਿਨੁ ਪਿਰ ਨੀਦ ਨ ਪਾਈ ਹੇ। ”” 





1696 


- ਮਾਰੂ ੧, ਸੋਲਾ ੨, ੧:੩ (1022) 


- ਗਉਂ ੫. ਬਾਅ ੨੩੧ (254) 


“ਸਾਚ ਧਰਮ ਸਿਉ ਰੁਚਿ ਨਹੀਂ ਆਵੈ ਸਤਿ ਸੁਨਤ ਛੋਹਾਇਆ। ”” 
- ਆਸਾ ੫, ੧੨੫, ੩੨ (402) 
ਛੂਹਿਆ, ਲਗਿਆ 
“ਕਵਨ ਚਿਹਨ ਸੁਨਿ ਊਪਰਿ ਛੋਹਿਓ ਮੁਖ ਤੇ ਸੁਨਿ ਕਰਿ ਗਾਰਾ। ” 
- ਮਾਰੂ ੫, ੪, ੧੨ (999) 


“ਅੰਤਰਿ ਬਾਹਿਰ ਏਕੁ ਨ ਜਾਣੈ ਸਾਚੁ ਕਹੇ ਤੇ ਛੋਹੈ । 
- ਮਾਰੂ ੧, ਅਸ ੭, ੪:੨ (1013) 
ਹੋਰ ਰੂਪ: 


<< 


€€ =੩ << =੩ 2 <ਘ 99 
ਸਚੁ ਕਹੈ ਤਾ ਛੋਹੋੇ ਆਵੈ ਅੰਤਰਿ ਬਹੁਤਾ ਰੋਹਾ। 
- ਰਾਮ ੫. ਵਾਰ ੭ਸ, ੫, ੨:੪ (960) 


“ਬਿਦਰ ਵਾਸੀ ਸੁਤੁ ਛੋਕ ਛੌਹਰਾ ਕ੍ਰਿਸਨੁ ਅੰਕਿ ਗਲਿ ਲਾਵੈਗੋ । ” 
- ਕਾਨ ੪, ਅਸ ੩, ੨੨ (1309) 


“ਇਸ ਕਾ ਰੰਗੁ ਦਿਨ ਥੋੜਿਆ ਛੋਛਾ ਇਸ ਦਾ ਮੁਲੂ।” 
- ਸਿਰੀ ੪, ਵਾਰ ਦਸ, ੩, ੨:੨ (85) 


“ਛੋਛੀ ਨਲੀ ਤੰਤੁ ਨਹੀ ਨਿਕਸੈ ਨਤਰ ਰਹੀ ਉਰਝਾਈ। ”” 
- ਗਉ ਕਬ, ੫੪, ੪:੧ (335) 


“ਸੰਤ ਪ੍ਰਸਾਦਿ ਜਨਮ ਮਰਣ ਤੇ ਛੋਟ। ? 
- ਗਉਂ ੫. ੧੧੫, ੧:੨ (189) 
(2) ਮੁਆਫੀ 
“ਦਿਨਸੁ ਰੈਨੀ ਥਕਤ ਨਾਹੀ ਕਤਹਿ ਨਾਹੀ ਛੋਟ। ”” 
- ਸਾਰ ੫, ੧੦੪, ੧":੨ (1224) 


“ਕੋਟ ਨ ਓਟ ਨ ਕੋਸ ਨ ਛੋਟਾ ਕਰਤ ਬਿਕਾਰ ਦੋਊ ਕਰ ਝਾਰਹੁ । ” 
- ਸਮੁ ੫, ੫":੫ (1388) 





1697 


ਹੋਰ ਰੂਪ: 
ਛੋਟਿ - 
“ਨਿਮਖ ਮਾਹਿ ਹੋਵੈ ਤੇਰੀ ਛੋਟਿ।” 
- ਗਉਂ ੫, ੭੩, ੩:੪ (177) 
“ਗੁਰਿ ਕ੍ਰਿਪਾਲਿ ਮੋਹਿ ਕੀਨੀ ਛੋਟਿ। ” (ਛੁਟਕਾਰਾ ਕਰਾ ਦਿਤਾ, ਬਚਾ ਲਿਆ) 
- ਪੁਭਾ ੫, ਅਸ ੧, ੩੨ (1347) 


“ਕਹਿ ਕਬੀਰ ਰਾਜਾ ਰਾਮ ਨ ਛੋਡਉ ਸਗਲ ਊਚ ਤੇ ਊਚਾ। ” 
- ਗਉ ਕਬ, ੬੮, ੨:੨ (338) 


“ਫੁਨਿ ਕੀਰਤਿਵੰਤ ਸਦਾ ਸੁਖ ਸੰਪਤਿ ਰਿਧਿ ਅਰੁ ਸਿਧਿ ਨ ਛੋਡਇ ਸਥੁ। ? 

- ਸਵ ੪, ਮਥੁ ੭:੨ (1404) 
ਹੋਰ ਰੂਪ: 
ਛੋਡਈ - 
“ਪਾਖੰਡਿ ਜਮਕਾਲੂ ਨ ਛੋਡਈ ਲੈ ਜਾਸੀ ਪਤਿ ਗਵਾਇ। ? (ਛਡੇਗਾ) 

- ਵਡ ੪, ਵਾਰ ੪ਸ, ੩, ੨:੭ (587) 

“ਅਜਹੁ ਬਿਕਾਰ ਨ ਛੋਡਈ ਪਾਪੀ ਮਨੁ ਮੰਦਾ। ? (ਛੱਡਦਾ) 

- ਬਿਲਾ ਕਬ, ੩, ੧:੨ (855) 


“ਅਪਨਾ ਆਪੁ ਤੂ ਕਬਹੁ ਨ ਛੋਡਸਿ ਪਿਸਨ ਪ੍ਰੀਤਿ ਜਿਉ ਰੇ। ” 
- ਮਾਰੂ ੧, ੪, ੩੨ (990) 


“ਸਗਲ ਪਰਾਧ ਏਕੁ ਗੁਣ ਨਾਹੀ ਠਾਕੁਰੁ ਛੋਡਹ ਦਾਸਿ ਭਜਹਾ। ” 
- ਸਾਰ ੫. ੪, ੩੧ (1203) 


ਹੋਰ ਰੂਪ: 

ਛੋਡਹਿ - 

“ਕਰਿ ਕਰਿ ਹਾਰਿਓ ਅਨਿਕ ਬਹੁ ਭਾਤੀ ਛੋਡਹਿ ਕਤਹੂੰ ਨਾਹੀ। ” (ਛਡੇ, ਤਿਆਗੇ) 
- ਗਉਂ ੫, ੧੨੫”, ੨੧ (206) 


(1) ਛਡੇ, ਤਿਆਗੇ, ਵੇਖੋ “ਛੋਡਾ 
(2) ਛਡਦੇ/ਦਿੰਦੇ ਹਨ 
“ਅਭਖੁ ਭਖਹਿ ਭਖੁ ਤਜਿ ਛੋਡਹਿ ਅੰਧੁ ਗੁਰੂ ਜਿਨ ਕੇਰਾ। ”” 
- ਮਲਾ ੧; ਵਾਰ ੧੨ਸ, ੧, ੨:੧੪ (1290) 


“ਅਉਗਣ ਛੋਡਹੁ ਗੁਣ ਕਰਹੁ ਐਸੇ ਤਤੁ ਪਰਾਵਹੁ । ”? 
- ਆਸਾ ੧, ਅਸ ੧੩, ੭:੨ (418) 





1698 


“ਜੋ ਤਜਿ ਛੋਡਨ ਤਿਸੁ ਸਿਉ ਮਨੁ ਰਚਨਾ। ”” 
- ਗਉ ੫, ੯੮, ੧੨ (185) 
ਤਿਆਗਨ, ਛਡਨਾ 
“ਹਰਿ ਛੋਡਨਿ ਸੇ ਦੁਰਜਨਾ ਪੜਹਿ ਦੋਜਕ ਕੈ ਸੂਲਿ। ” 
- ਗਉਂ ੫. ਵਾਰ ੧੮ਸ, ੫. ੨:੨ (322) 
ਛਡਾਂ, ਤਿਆਗਾਂ 
“ਜੇ ਕਰੁ ਗਹਹਿ ਪਿਆਰੜੇ ਤੁਧੁ ਨ ਛੋਡਾ ਮੂਲਿ। ” 
- ਗਉਂ ੫. ਵਾਰ ੧੮ਸ, ੫, ੨:੧ (322) 
ਛੋਡਾਇਸੀ --- ਛੁਡਵਾ ਲਵੇਗਾ, ਮੁਕਤ ਕਰਵਾ ਲਵੇਗਾ 
“ਜਨ ਨਾਨਕ ਨਾਮੁ ਧਿਆਇ ਤੂ ਹਰਿ ਹਲਤਿ ਪਲਤਿ ਛੋਡਾਇਸੀ। ”” 
- ਗਉਂ ੪, ਵਾਰ ੧੮ਸ, ੪, ੧:੫ (310) 
(1) ਛਡ/ਤਿਆਗ ਦੇ 
“ਮਨ ਰੇ ਹਉਮੈ ਛੋਡਿ ਗੁਮਾਨੁ । ” (ਛਡਣਾ ਦਾ “ਹੁਕਮੀ” ਰੂਪ) 
- ਸਿਰੀ ੧, ੧੯, ੧":੧ (21) 
“ਆਪੁ ਛੋਡਿ ਜੀਵਤ ਮਰੈ ਗੁਰ ਕੈ ਸਬਦਿ ਵੀਚਾਰ।  (ਛੱਡ/ਤਿਆਗ ਕੇ) 
- ਸਿਰੀ ੩, ੫੩, ੪੨ (34) 


ਹੋਰ ਰੂਪ: 


ਛੋਡਿਓ - 
“ਜੋ ਅਨਿੰਦੁ ਨਿੰਦੁ ਕਰਿ ਛੋਡਿਓ ਸੋਈ ਫਿਰਿ ਫਿਰਿ ਖਾਤ। ” 
- ਗੂਜ ੫, ੫, ੩:੨ (496) 
ਛੋਡਿਅੜਾ - 
“ਮੈ ਊਪਰਿ ਨਦਰਿ ਕਰੀ ਪਿਰਿ ਸਾਚੈ ਮੈ ਛੋਡਿਅੜਾ ਮੇਰਾ ਤੇਰਾ। ” 
- ਵਡ ੪, ੩, ੩੨ (561) 
ਛੋੜਿਅੜੀ - 
“ਹਉ ਮੁਠੜੀ ਧੰਧੈ ਧਾਵਣੀਆ ਪਿਰਿ ਛੋਡਿਅੜੀ ਵਿਧਣਕਾਰੀ। ” 
- ਵਡ ੧, ਅਲਾ ੩, ੭:੨ (581) 
(2) ਪਿਛੇ ਛਡਨਾ/ਰਹਿ ਜਾਣਾ 
“ਇਹੁ ਧਨੁ ਸੰਪੈ ਮਾਇਆ ਝੂਠੀ ਅੰਤਿ ਛੋਡਿ ਚਲਿਆ ਪਛੁਤਾਈ। ” 
- ਸਿਰੀ ੪, ਪਹ ੩, ੩:੪ (77) 
“ਛੋਡਿ ਚਲੈ ਤ੍ਰਿਸ਼ਨਾ ਨਹੀ ਬੂਝੈ । ”” 
- ਗਉ ੫, ੧੧੩, ੨:੨ (188) 
(3) ਪਿਛੇ ਛਡਨਾ, ਵੱਖ ਹੋਣਾ 
“ਬਿਨਸਤ ਨਾਹੀ ਛੋਡਿ ਨ ਜਾਇ। ” (ਸਾਥ ਨਹੀਂ“ ਛਡਦੀ) 
- ਗਉਂ ੫, ਅਸ ੧੧, ੨:੧ (240) 
(4) ਛਡ ਦੇ, ਪਿਛੇ ਨਾ ਪੈ, ਭੁਲ ਜਾ, ਨੂੰ ਅਧਾਰ ਨਾ ਬਣਾ 
“ਲੇਖਾ ਛੋਡਿ ਅਲੇਖੈ ਛੂਟਹ ਹਮ ਨਿਰਗੁਨ ਲੇਹੁ ਉਬਾਰੀ। ” 





1699 


- ਟੋਡੀ ੫, ੯, ੧:੨ (713) 


ਛੋਡਿਆ ---- (1) ਦਿਤਾ 
“ਨਾਨਕ ਰੰਗੁ ਨ ਉਤਰੈ ਜੋ ਹਰਿ ਧੁਰਿ ਛੋਡਿਆ ਲਾਇ। ”? 
- ਸਿਰੀ ੩, ੪੭, ੪੩ (32) 
“ਜਿਨਿ ਤੂ ਬੰਧਿ ਕਰਿ ਛੋਡਿਆ ਫੁਨਿ ਸੁਖ ਮਹਿ ਪਾਇਆ। ” (ਦਿਤਾ ਹੈ, ਰੱਖਿਆ 
ਹੈ) 
- ਬਿਲਾ ੫, ੬੦, ੧:੧ (816) 
ਹੋਰ ਰੂਪ: 
ਛੋਡੀ - 
“ਨਾਨਕ ਸਹ ਪ੍ਰੀਤਿ ਨ ਜਾਇਸੀ ਜੋ ਧੁਰਿ ਛੋਡੀ ਸਚੈ ਪਾਇ। ? 
- ਸਿਰੀ ੪, ਵਾਰ ੫ਸ, ੩, ੧:੪ (84) 
“ਸਾਈ ਕਾਰ ਕਮਾਵਣੀ ਧੁਰਿ ਛੋਡੀ ਤਿੰਨੈ ਪਾਇ। ”” 
- ਆਸਾ ੧, ਵਾਰ ੨੪:੩ (475) 
ਛੋਡੇ - 
“ਲਬੁ ਲੋਭੁ ਬੁਰਿਆਈਆਂ ਛੋਡੇ ਮਨਹੁ ਵਿਸਾਰਿ। ? 
- ਰਾਮ ੧, ਓਅੰ ੪੫:੩ (936) 
(2) ਛਡਿਆ, ਤਿਆਗਿਆ 
“ਪਿਰੁ ਛੋਡਿਆ ਘਰਿ ਆਪਣਾ ਪਰ ਪੁਰਖੈ ਨਾਲਿ ਪਿਆਰੁ । ? 
- ਸਿਰੀ ੪, ਵਾਰ ੧੭ਸ, ੩, ੧:੨ (89) 


ਹੋਰ ਰੂਪ: 
ਛੋਡਿਐ - 
“ਘਰਿ ਛੋਡਿਐ ਜਾਇ ਜੁਲਾਹੋ। ” (ਛੱਡਣ/ਤਿਆਗਣ ਕਰਕੇ) 
- ਗਉਂ ਕਬ, ੫੪, ੧":੨ (335) 


< 


ਛੋਡਿਹੁ - 
“ਛੋਡਿਹੁ ਨਿੰਦਾ ਤਾਤਿ ਪਰਾਈ। ” (ਛਡੀ, ਤਿਆਗੀ) 
- ਮਾਰੂ ੧, ਸੋਲਾ ੬, ੭:੧ (1026) 
ਛੋਡੀ - 
“ਨਾਨਕ ਬਿਨੁ ਨਾਵੈ ਕੁਰੂਪਿ ਕੁਸੋਹਣੀ ਪਰਹਰਿ ਛੋਡੀ ਭਤਾਰਿ। ” (ਛੱਡ ਦਿੱਤੀ) 
- ਸਿਰੀ ੪, ਵਾਰ ੧੭ਸ, ੩, ੧:੪ (89) 
ਛੋਡੀਆ - 
“ਬਾਦਿ ਕਾਰਾ ਸਭਿ ਛੋਡੀਆ ਸਾਚੀ ਤਰੁ ਤਾਰੀ। ” 
- ਮਾਰੂ ੧, ਅਸ ੪, ੭:੩ (1011) 
ਛੋਡੀਐ - 
“ਕੂੜਾ ਲਾਲਚੁ ਛੋਡੀਐ ਤਉ ਸਾਚੁ ਪਛਾਣੈ । ” 
- ਆਸਾ ਅਸ ੧੫. ੨੧ (419) 
“ਕਬੀਰ ਸਮੁੰਦੁ ਨ ਛੋਡੀਐ ਜਉ ਅਤਿ ਖਾਰੋ ਹੋਇ। ” (ਛਡੀਐ, ਤੋ ਪਰਾਂ ਹੋਈਏ) 
- ਸਲੋ ਕਬ, ੫੦੧੧ (1367) 
ਛੋਡੀਲੇ - 





1700 


“ਛੋਡੀਲੇ ਪਾਖੰਡਾ । ”” 
- ਆਸਾ ੧, ਵਾਰ ੧੬ਸ, ੧, ੧:੪ (471) 
ਛੋਡੇ - 
“ਇਹ ਰਸ ਰਾਤੀ ਬਹੁਰਿ ਨ ਛੋਡੇ।  (ਛਡੇਗੀ) 
- ਗਉਂ ੫, ੮੪, ੪:੨ (180) 
“ਜੋਤੀ ਜੋਤਿ ਸਮਾਣੀ ਭੀਤਰਿ ਤਾ ਛੋਡੇ ਮਾਇਆ ਕੇ ਲਾਹੇ । ” (ਤਿਆਗੇ) 
- ਆਸਾ ੧, ੮, ੨੧੨ (351) 
ਛੋਡੇ' - 
“ਘਰ ਛੋਡੇ' ਬਾਹਰਿ ਜਿਨਿ ਜਾਇ। ”? 
- ਗਉ ਕਬ, ਵਾ੩:੩ (344) 
ਛੋਡੈ - 
“ਚਾਨਣੁ ਹੋਵੈ ਛੋਡੈ ਹਉਮੈ ਮੇਰਾ। ” 
- ਮਾਝ ੩, ਅਸ ੨੮, ੫:੨ (126) 
“ਆਪੇ ਮਾਰੇ ਆਪੇ ਛੋਡੇ ਆਪੇ ਲੇਵੈ ਦੇਇ। ” (ਛੱਡ ਦੇਣਾ, ਭਾਵ ਮਾਰ ਤੋ ਬਚਾ 
ਲੈਣਾ) 
- ਆਸਾ ੧, ੫, ੨੯੧ (350) 
“ਆਆਪਧੇ ਮਾਰੇ ਆਪੇ ਛੋਡੇ ਆਪੇ ਬਖਸੇ ਕਰੇ ਦਇਆ। ” (ਬਚਾ ਲੈਦਾ ਹੈ) 
- ਬਿਹਾ ੪, ਵਾਰ ੧੩:੩ (553) 
“ਤਟਿ ਤੀਰਥਿ ਨ ਛੋਡੈ ਜੋਗ ਸੰਨਿਆਸ। ” (ਛਡਦੀ, ਬਖਸ਼ਦੀ ਮਾਇਆ ਦਰਿਆਵਾਂ 
ਦੇ ਕੰਢਿਆਂ ਅਥਵਾ ਤੀਰਥਾਂ ਉਤੇ ਬੈਠੇ ਜੋਗੀਆਂ ਸੰਨਿਆਸੀਆਂ ਨੂੰ ਵੀ ਨਹੀ” 
ਬਖਸ਼ਦੀ/ ਛਡਦੀ) 
- ਆਸਾ ੫, ੪, ੨੩ (371) 
“ਬਿਰਥਾ ਕਾਹੂ ਛੋਡੈ ਨਾਹੀ। ” (ਵਿਹਲਾ ਰਹਿਣ ਦਿੰਦਾ/ਛਡਦਾ) 
- ਆਸਾ ੫, ੯੦, ੧:੩ (393) 
“ਨਿੰਦਕ ਕਉ ਦਈ ਛੋਡੈ ਨਾਹਿ। ” (ਛੁਟਕਾਰਾ ਨਹੀਂ” ਦਿੰਦਾ) 
- ਭੈਰ ੫, ੫੪, ੨੪ (1152) 


ਦੂੰ ੭ 
“ਬਿਨੁ ਨਾਵੈ ਸੂਤਕੁ ਜਗਿ ਛੋਤਿ। ” 


- ਆਸਾ ੧, ਅਸ ੪, ੪੧੨ (413) 


“੭ਮਨਿਕ ਭਾਂਤਿ ਕੀ ਏਕੈ ਜਾਲੀ ਤਾ ਕੀ ਗੰਠਿ ਨਹੀਂ” ਛੋਰਾਇ। ” 
- ਕਾਨ ੫, ੨੩, ੧੨ (1302) 


(1) ਖੋਲਨ/ਤੋੜਨ ਵਾਲਾ 
“ਅਭੈ ਪਦੁ ਦਾਨੁ ਸਿਮਰਨੁ ਸੁਆਮੀ ਕੋ ਪਭ ਨਾਨਕ ਬੰਧਨ ਛੋਰਿ। ? 
- ਜੈਤ ੫, ੯, ੨:੨ (702) 
(2) ਛੁਡਾ ਕੇ 
“ਬੰਧਨ ਤੋਰਿ ਛੋਰਿ ਬਿਖਿਆ ਤੇ ਗੁਰ ਕੋ ਸਬਦੁ ਮੇਰੈ ਹੀਅਰੈ ਦੀਨ। ”” 
- ਟੌਡ ੫, ੨੦, ੧2੧ (716) 





1701 


“ਤੋਰੀ ਨ ਤੂਟੈ ਛੋਰੀ ਨਾ ਛੂਟੈ ਐਸੀ ਮਾਧੋ ਖਿੰਚ ਤਨੀ। ” 
- ਬਿਲਾ ੫, ੧੧੪, ੧:੧ (827) 
(2) ਛਡਦੀ 
“ਪੂਜਾ ਚਕ ਬਰਤ ਨੇਮ ਤਪੀਆ ਉਹਾ ਗੈਲਿ ਨ ਛੋਰੀ। ? 
੍‌੍ ੍‌੍ - ਸਾਰ ੫, ੬੦, ੧:੨ (1216) 
ਛੋਕਰੇ, ਛੋਟੇ ਦਾਸ 
“ਮੈ ਓਲ੍ਗੀਆ ਓਲਗੀ ਹਮ ਛੋਰੁ ਥਾਰੇ । ” 
੍‌੍ - ਆਸਾ ੧, ਅਸ ੧੯, ੧":੧ (421) 


“ਮਿਰਤਕ ਭਏ ਦਸੈ ਬੰਦ ਛੂਟੇ ਮਿਤ੍ਰ ਭਾਈ ਸਭ ਛੋਰੇ । ” 


- ਆਸਾ ਕਬ, ੧੮, ੫:੧ (480) 


“ਸਾਧਸੰਗਿ ਇਹ ਹਉਮੈ ਛੋਰੈ । ”” 
- ਗਉ ੫. ਸੁਖ ੩, ੫:੬ (266) 


ਛਡ 
“ਓਇ ਜੀਵੰਦੇ ਵਿਛੁੜਹਿ ਓਇ ਮੁਇਆ ਨ ਜਾਹੀ ਛੋੜਿ। ” 


- ਮਾਰੂ ੫, ਵਾਰ ੨੨ਸ, ੫, ੧:੨ (1102) 
<<== ਛੱਡ ਦਿਤਾ 
“ਉਸਤਤਿ ਨਿੰਦਾ ਨਾਨਕ ਜੀ ਮੈ ਹਭ ਵਵਾਈ ਛੋੜਿਆ ਹਭੁ ਕਿਝੁ ਤਿਆਗੀ। ”? 
- ਰਾਮ ੫. ਵਾਰ ੧੪ਸ, ੫, ੧੯੧ (963) 
ਛੁਡਾਉਣ ਵਾਲੇ 
“ਗਈ ਬਹੋੜੁ ਬੰਦੀ ਛੋੜ ਨਿਰੰਕਾਰੁ ਦੁਖਦਾਰੀ। ” 
- ਸੋਰ ੫, ੬੨, ੧:੧ (624) 
“ਢਾਢੀ ਦਰਿ ਪ੍ਰਭ ਮੰਗਣਾ ਦਰੁ ਕਦੇ ਨ ਛੋੜੇ । ”” 
- ਗਉ ੫. ਵਾਰ ੨੧:੪ (323) 


ਜ 


“ਕੈ ਪਹਿ ਕਰਉ ਅਰਦਾਸਿ ਬੇਨਤੀ ਜਉ ਸੁਨਤੋ ਹੈ ਰਘੁਰਾਇਓ। ”” 

- ਗਉ ੫, ੧੨੩”, ੧੨ (205) 
“ਜਉ ਲਉ ਹਉ ਕਿਛੁ ਸੋਚਉ ਚਿਤਵਉ ਤਉ ਲਉ ਦੁਖਨੁ ਭਰੇ। ” (ਜਦ) 

- ਗਉ ੫. ੧੫੯", ੧:੧ (214) 
“ਜਉ ਦਿਨੁ ਰੈਨਿ ਤਊ ਲਉ ਬਜਿਓ ਮੂਰਤ ਘਰੀ ਪਲੋ। (ਜਦੋ ਤੱਕ ਰਾਤ ਹੈ) 





1702 


- ਸਾਰ ੫, ੩, ੩:੧ (1203) 
(2) ਜਿਸ ਵੇਲੇ 
“ਜਉ ਸੁਪ੍ਰਸੰਨ ਭਏ ਪ੍ਰਭ ਠਾਕੁਰ ਸਭੁ ਆਨਦ ਰੂਪੁ ਦਿਖਾਇਓ। ”” 
- ਗਉ ੫, ੧੩੬", ੩:੨ (209) 
(3) ਜੇ, ਅਗਰ, ਯਦਿ 
“ਤਉ ਕੀਜੈ ਜਉ ਆਪਨ ਜੀਜੈ । ? 
- ਗਉਂ ਕਬ, ੧੨, ੧:੨ (325) 
“ਜਉ ਤਨੁ ਚੀਰਹਿ ਅੰਗੁ ਨ ਮੋਰਉ। ”” 
- ਆਸਾ ਕਬ, ੩੫, ੨੧ (484) 
“ਨਾਨਕ ਭਉਜਲੁ ਪਾਰਿ ਪਰੈ ਜਉ ਗਾਵੈ ਪ੍ਰਭ ਕੇ ਗੀਤ। ” (ਜੇਕਰ) 
- ਦੇਵ ੯, ੩, ੨੨ (536) 
(4) ਕਿਉਂਕਿ, ਚੂੰਕਿ 
“ਜਉ ਮੈ ਰੂਪ ਕੀਏ ਬਹੁਤੇਰੇ ਅਬ ਫੁਨਿ ਰੁਪੁ ਨ ਹੋਈ। ”” 
੍‌੍ ੍‌੍ - ਆਸਾ ਕਬ, ੨੮, ੧:੧ (483) 
“ਲੋਹਾ ਕੰਚਨੁ ਹਿਰਨ ਹੋਇ ਕੈਸੇ ਜਉ ਪਾਰਸਹਿ ਨ ਪਰਸੈ। ” (ਜੇਕਰ, ਜਦੋ” ਤੱਕ) 
- ਰਾਮ ਰਵਿ, ੧, ੧੨ (973) 
(5) ਜੋ ਜਿਹੜਾ 
“ਬੇਢੀ ਪ੍ਰੀਤਿ ਮਜੁਰੀ ਮਾਂਗੈ ਜਉ ਕੋਉ ਛਾਨਿ ਛਵਾਵੈ ਹੋ। ? 
੍‌ ੍‌੍ - ਸੋਰ ਨਾਮ, ੨, ੨੧ (657) 
(6) ਭਾਵੇ', ਬੇਸ਼ੱਕ 
“ਕਬੀਰ ਸਮੁੰਦੁ ਨ ਛੋਡੀਐ ਜਉ ਅਤਿ ਖਾਰੋ ਹੋਇ। ” 
- ਸਲੋ ਕਬ, ੫੦੧੧ (1367) 
“ਕਬੀਰ ਸੰਤੁ ਨ ਛਾਂਡੈ ਸੰਤਈ ਜਉ ਕੋਟਿਕ ਮਿਲਹਿ ਅਸੰਤ। ”” 
- ਸਲੋ ਕਬ, ੧੭੪੦੧ (1373) 
(7) ਜੋ, ਇਕ ਪ੍ਰਕਾਰ ਦਾ ਅੰਨ 
“ਕਬੀਰ ਸਾਧੂ ਕੀ ਸੰਗਤਿ ਰਹਉ ਜਉ ਕੀ ਭੂਸੀ ਖਾਉ। ” 
- ਸਲੋ ਕਬ, ੯੯੧ (1369) 


ਜਉਹਰੀ ---- ਹੀਰਿਆਂ ਦਾ ਵਾਪਾਰੀ। ”? 


੍‌ “ਕਬੀਰ ਹਰਿ ਹੀਰਾ ਜਨ ਜਉਹਰੀ ਲੇ ਕੈ ਮਾਂਡੈ ਹਾਟ। ”” 
- ਸਲੋ ਕਬ, ੧੬੨੦੧ (1373) 


“ਜਉਤ ਸਭ ਸੁਖ ਇਤ ਉਤ ਤੁਮ ਬੰਛਵਹੁ ਗੁਰੂ ਗੁਰੁ ਗੁਰੁ ਗੁਰੂ ਗੁਰੂ ਜਪੁ 
ਪ੍ਰਾਨੀਅਹੁ । ” 


- ਸਵ ੪, ਕਲ ੧੩:੫ (1400) 


“ਜਉਪੈ ਹਮ ਨ ਪਾਪ ਕਰੰਤਾ ਅਹੇ ਅਨੰਤਾ। ”? 
- ਸਿਰੀ ਰਵਿ, ੧, ੧":੧ (13) 
“ਜਉਪੈ ਰਸਨਾ ਰਾਮੁ ਨ ਕਹਿਬੋ। ” (ਜਦ ਤੱਕ) 





1703 


- ਗਉਂ ਕਬ, ੮, ੧":੧ (325) 


(1) (ਅ. ਜਉਲਾਂ ਦੌੜਨਾ) ਅੱਡ ਹੋਣਾ 
“ਕਹੁ ਨਾਨਕ ਭੂਮ ਕਟੇ ਕਿਵਾੜਾ ਬਹੁੜਿ ਨ ਹੋਈਐ ਜਉਲਾ ਜੀਉ।” 

- ਮਾਝ ੫, ੨੬, ੪:੩ (102) 
(“ਜਉਲਾਂ” ਦੇ ਅਰਬੀ ਵਿਚ ਇਕ ਅਰਥ “ਜੰਜੀਰ” ਵੀ ਹੁੰਦੇ ਹਨ “ਮਹਾਨਕੋਸ਼ ? 
ਇਸੇ ਅਧਾਰ ਉਤੇ ਇਸ ਦੇ ਅਰਥ “ਬੇੜੀ ਅਥਵਾ ਬੰਧਨ” ਕਰਦਾ ਹੈ) 
“ਇਸੁ ਮਾਰੀ ਬਿਨੁ ਸਭੁ ਕਿਛੁ ਜਉਲਾ। (ਦੌੜ ਜਾਣ ਵਾਲਾ ਅਰਥਾਤ ਨਾਸ ਹੋਣ 
ਵਾਲਾ) 

- ਗਉਂ ੫, ਅਸ ੫, ੭:੪ (238) 

(“ਮਹਾਨਕੋਸ਼” ਇਸ ਦੇ ਅਰਥ ਵੀ “ਬੰਧਨ ਰੂਪ” ਹੀ ਕਰਦਾ ਹੈ) 
(2) ਨਿਰਲੇਪ, ਵੱਖਰਾ 
“ਨਿਤ ਸਾਰਿ ਸਮਾਲੇ ਸਭ ਜੀਅ ਜੰਤ ਹਰਿ ਵਸੈ ਨਿਕਟਿ ਸਭ ਜਉਲਾ। ”” 

- ਕਾਨ ੪, ਵਾਰ ੬:੩ (1315) 


ਜਈਅੰਪਹਿ -- ਅਲਾਪਦੇ/ਉਚਾਰਣ ਕਰਦੇ ਹਨ 
“ਜੈ ਜੈ ਜਇਅੰਪਹਿ ਸਗਲ ਜਾ ਕਉ ਕਰੁਣਾਪਤਿ ਗਤਿ ਕਿਨਿ ਲਖਹੁ । ? 
- ਬਿਲਾ ੫. ਛੰਤ ੩, ੩:੫ (847) 


ਜਇਆ ---- (1) ਜੈ, ਜੈਜੈਕਾਰ 

“ਅਤੁਲ ਬਡਾਈ ਅਚੁਤ ਅਬਿਨਾਸੀ ਨਾਨਕੁ ਉਚਰੈ ਹਰਿ ਕੀ ਜਇਆ। ”? 

- ਬਿਲਾ ੫, ੧੨੪, ੨੨ (829) 
“ਜਿਨਹਿ ਨਿਵਾਜੇ ਤਿਨ ਹੀ ਸਾਜੇ ਆਪੇ ਕੀਨੇ ਸੰਤ ਜਇਆ। ”? (ਫਤਹਿਮੰਦ) 

- ਰਾਮ ੫. ੫੫. ੪੯੧ (900) 

(2) ਜਨਮਿਆ, ਪੈਦਾ ਹੋਇਆ ਭਾਵ ਜਨਮ, ਜੀਵਨ 
“ਪੁੰਨੁ ਦਾਨੁ ਇਸਨਾਨੁ ਨ ਸੰਜਮੁ ਸਾਧਸੰਗਤਿ ਬਿਨੁ ਬਾਦਿ ਜਇਆ। ”? 

- ਰਾਮ ੧, ਅਸ ੭, ੩:੨ (906) 


“ਰਾਮ ਮੋ ਕਉ ਤਾਰਿ ਕਹਾਂ ਲੈ ਜਈ ਹੈ। ” (ਲਈ ਜਾਂਦੇ ਹੋ) 
- ਮਾਰੂ ਕਬ, ੫, ੧":੧ (1104) 


“ਕਬੀਰ ਸਾਕਤ ਸੰਗੁ ਨ ਕੀਜੀਐ ਦੂਰਹਿ ਜਈਐ ਭਾਗਿ। ” 

- ਸਲੋ ਕਬ, ੧੩੧੧ (1371) 
(1957 ਤੋ ਬਾਅਦ ਦੀਆਂ ਛਾਪਾਂ ਵਿਚ ਇਸ ਸ਼ਬਦ ਨੂੰ “ਜਾਈਐ” ਕਰਕੇ ਛਾਪਿਆ 
ਹੈ) 


“ਨਾਮੁ ਤੇਰਾ ਆਧਾਰੁ ਮੇਰਾ ਜਿਉ ਫੂਲੂ ਜਈਹੈ ਨਾਰਿ। ” (ਜਿਵੇ' ਫੁਲ ਜੀਅ ਪੈਂਦਾ ਹੈ 
ਨਾਰਿ ਪਾਣੀ ਵਿਚ) 


- ਗਉ ਕਬ, ੬੬, ੨:੧ (338) 
(2) ਦੂਰ ਹੋਂਵੈ 





1704 


“ਤਉ ਮਨੁ ਮਾਨੈ ਜਾ ਤੇ ਹਉਮੈ ਜਈਹੈ । ” 
- ਗਉਂ ਕਬ, ੧੦, ੨੨ (325) 


- ਆਸਾ ੫. ਛੰਤ ੯, ੨:੫ (458) 


(1) (ਸੰ.;) ਵਡਿਆਈ, ਕੀਰਤ 
“ਤੂੰ ਹੀ ਰਸ ਤੂੰ ਹੀ ਜਸ ਤੂੰ ਹੀ ਰੂਪ ਤੂੰ ਹੀ ਰੰਗ। ” 


- ਗਉਂ ੫, ੧੫੬, ੧:੧ (213) 
“ਧਣਖੁ ਚੜਾਇਓ ਸਤ ਦਾ ਜਸ ਹੰਦਾ ਬਾਣੁ। ” (ਕੀਰਤੀ ਦਾ ਤੀਰ) 
- ਰਾਮ ਬਸ, ਵਾਰ ੬:੭ (968) 
(2) ਜਿਵੇਂ 
“ਜਸ ਦੇਖੀਐ ਤਰਵਰ ਕੀ ਛਾਇਆ। ”” 
- ਗਉਂ ਕਬ, ੮, ੩:੧ (325) 
(3) ਜੈਸਾ, ਜਿਵੇ ਦਾ, ਜਿਸ ਪੁਕਾਰ ਦਾ, ਜਿਹਾ 
“ਜਸ ਓਹੁ ਹੈ ਤਸ ਲਖੈ ਨ ਕੋਈ। ? 
- ਗਉਂ ਕਬ, ਬਾਅ ੨:੪ (340) 
“ਬੇਦ ਪੁਰਾਨ ਪੜੇ ਕਾ ਕਿਆ ਗੁਨੁ ਖਰੇ ਚੰਦਨ ਜਸ ਭਾਰਾ। ” 
= ਮਾਰ ਕਬ, ੧, ੧੧੧ (1103) 
(4) ਜੋ, ਜਿਹੜਾ 
“ਜਸ ਅਦੇਖਿ ਤਸ ਰਾਖਿ ਬਿਚਾਰਾ। ” 
- ਗਉਂ ਕਬ, ਬਾਅ ੨੪੨ (341) 


ਜਸਮਰਣੇਨ -- ਜਿਸ ਦਾ ਸਿਮਰਨ ਕਰਨ ਨਾਲ 
“ਨ ਦਨੋਤਿ ਜਸਮਰਣੇਨ ਜਨਮ ਜਰਾਧਿ ਮਰਣ ਭਇਅੰ।” 
- ਗੂਜ ਜੈਦੇ, ੧, ੧੩ (526) 


ਸ੍ਰੀ ਰਾਮ ਜੀ ਦੇ ਪਿਤਾ, ਅਯੋਧਿਆ ਦਾ ਸੂਰਵੰਸੀ ਰਾਜਾ ਦਸ਼ਰਥ 
“ਜਸਰਥ ਰਾਇ ਨੰਦੁ ਰਾਜਾ ਮੇਰਾ ਰਾਮ ਚੰਦੁ ਪੁਣਵੈ ਨਾਮਾ ਤਤੁ ਰਸੁ ਅੰਮ੍ਰਿਤੁ 
ਪੀਜੈ। ” 

- ਰਾਮ ਨਾਮ, ੪, ੪:੨ (973) 


“ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ। ”” 
- ਜਪੁ ੧, ੭੨ (2) 
“ਹਰੀਚੰਦੁ ਦਾਨੁ ਕਰੈ ਜਸੁ ਲੇਵੈ। ” (ਸ਼ੋਭਾ) 
- ਗਉ ੧, ਅਸ ੯, ੩:੧ (224) 
(2) ਵਡਿਆਈ, ਕੀਰਤ, ਸਿਫਤ ਸਲਾਹ 
“ਮੁਖਿ ਤਾ ਕੋ ਜਸੁ ਰਸਨ ਬਖਾਨੈ । ” 
- ਗਉਂ ੫. ਸੁਖ ੬, ੨:੬ (270) 


ਨੰਦ ਗੁਆਲੇ ਦੀ ਇਸਤ੍ਰੀ, ਜਿਸ ਨੇ ਕ੍ਰਿਸ਼ਨ ਜੀ ਨੂੰ ਪਾਲਿਆ 





1705 


“ਹਥੋ ਹਥਿ ਨਚਾਈਐ ਵਣਜਾਰਿਆ ਮਿਤ੍ਰਾ ਜਿਉ ਜਸੁਦਾ ਘਰਿ ਕਾਨੁ।” 
- ਸਿਰੀ ੧, ਪਹ ੧, ੨:੨ (75) 


- ਗਉਂ ੫, ੧੫੧", ੨੨ (212) 


“ਕਵਲ ਨੈਨ ਮਧੁਰ ਬੈਨ ਕੋਟਿ ਸੈਨਿ ਸੰਗ ਸੋਭ ਕਹਤ ਮਾ ਜਸੋਦ ਜਿਸਹਿ ਦਹੀ ਭਾਤੁ 
ਖਾਹਿ ਜੀਉ।” 
- ਸਵ ੪, ਗਯੰ ੬:੨ (1402) 


(1) ਜਿਸ ਨੂੰ 
“ਅਹੋ ਜਸ ਰਖੇਣ ਗੋਪਾਲਹ ਨਾਨਕ ਰੋਮ ਨ ਛੇਦ੍ਤੇ । ”” 
- ਸਸ ੫, ੬੧੨ (1354) 
(2) ਕੀਰਤ, ਸਿਫਤ ਸਲਾਹ 
“ਬ੍ਰਿਥਾ ਅਨੁਗੂਹੰ ਗੋਬਿੰਦਹ ਜਸ ਸਿਮਰਣ ਰਿਦੰਤਰਹ। ”? 
- ਸਸ ੫, ੨੫੯੧ (1356) 
(1) ਜਿਥੇ 
“ਜਹ ਦੇਖਾ ਤਹ ਰਵਿ ਰਹੇ ਸਿਵ ਸਕਤੀ ਕਾ ਮੇਲੂ। ” 
- ਸਿਰੀ ੧, ੧੮, ੪੯ਜ਼ (21) 
(2) ਜਦ, ਜਿਸ ਵੇਲੇ 
“ਜਹ ਪ੍ਰਭ ਸਿਮਰੇ ਤਹੀ ਮਨੁ ਮਾਨਿਆ। ” 
- ਗਉ ੧, ੯, ੧:੩ (224) 


(ਫਾ. ਜ਼ਹਿਰ) ਵਿਹੁ ਮਹੁਰਾ 


“ਏਕੁ ਚੀਜੁ ਮੁਝੈ ਦੇਹਿ ਅਵਰ ਜਹਰ ਚੀਜ ਨ ਭਾਇਆ। ”? 
- ਮਲਾ ੧, ਵਾਰ ੨੭ਸ, ੧, ੨:੪ (1291) 


ਹੋਰ ਰੂਪ: 


ਜਹਰੁ - 
“ਲਾਹੋਰ ਸਹਰੁ ਜਹਰੁ ਕਹਰੁ ਸਵਾ ਪਹਰੁ। ” (ਆਤਮਿਕ ਮੌਤ ਲਿਆਉਣ ਵਾਲਾ 
ਜ਼ਹਿਰ) 

- ਸਲੋ ੧, ੨੭੧੧ (1412) 


ਜਿਥੇ, ਜਿਸ ਸਥਾਨ ਤੇ 
“ਧੰਨੁ ਸੇ ਦੇਸੁ ਜਹਾ ਤੂੰ ਵਸਿਆ ਮੇਰੇ ਸਜਣ ਮੀਤ ਮੁਰਾਰੇ ਜੀਉ। ” 
- ਮਾਝ ੫, ੮, ੨:੩ (96) 
“ਜਹਾ ਪੰਥਿ ਤੇਰਾ ਕੋ ਨ ਸਿਵਾਨੂ। ” (ਜਿਸ ਰਸਤੇ ਤੋ) 
- ਗਉ ੫. ਸੁਖ ੨, ੪:੫ (264) 
“ਜਹਾ ਜਹਾ ਧੂਅ ਨਾਰਦੁ ਟੇਕੇ ਨੈਕੁ ਟਿਕਾਵਹੁ ਮੋਹਿ। ” (ਜਿਸ ਅਵਸਥਾ ਵਿਚ) 
- ਗੋਂਡ ਨਾਮ, ੩, ੨:੧ (873) 





1706 


“ਬੇਦੁ ਬਡਾ ਕਿ ਜਹਾਂ ਤੇ ਆਇਆ। ” (ਜਿਸ ਸਥਾਨ ਤੋ) 
- ਗਉਂ ਕਬੁ, ਅਸ ੪੨, ੨੨ (331) 
“ਜਹਾਂ ਸਬਦੁ ਵਸੈ ਤਹਾਂ ਦੁਖੁ ਜਾਏ। ” 
- ਆਸਾ ੩, ੫੦, ੪:੩ (364) 
(ਅ. ਜਹਾਜ਼) ਬੋਹਿਥ, ਬੇੜਾ, ਸਮੁੰਦਰ ਵਿਚ ਚਲਣ ਵਾਲੀ ਬਹੁਤ ਵਡੀ ਕਿਸ਼ਤੀ 
“ਨਿਰਭੈ ਹੋਇ ਨ ਹਰਿ ਭਜੇ ਮਨ ਬਉਰਾ ਰੇ ਗਹਿਓ ਨ ਰਾਮ ਜਹਾਜੁ । ”? 
- ਗਉਂ ਕਬ, ੫੭, ੧":੨ (336) 


(ਫਾ.) ਜਗਤ, ਸੰਸਾਰ, ਦੁਨੀਆਂ 
“ਤਿਨ ਕੀ ਸੋਭਾ ਨਿਰਮਲੀ ਪਰਗਟੁ ਭਈ ਜਹਾਨ। ”? 
- ਸਿਰੀ ੫, ੮੦, ੪੨ (45) 
ਹੋਰ ਰੂਪ: 
ਜਹਾਨ - 
“ਮਨੁ ਧਨੁ ਤੇਰੋ ਪ੍ਰਾਨੰ ਏਕੈ ਸੂਤਿ ਹੈ ਜਹਾਨੰ ਕਵਨ ਉਪਮਾ ਦੇਉ ਬਡੇ ਤੇ ਬਡਾਨੰ । ” 
- ਸਮੁ ੫, ੪:੨ (1386) 


- ਸਿਰੀ ੫, ੮੬, ੪੨ (48) 


“ਸਿਮਰਿ ਸਿਮਰਿ ਸਿਮਰਿ ਸੁਖਦਾਤਾ ਜਾ ਕਾ ਕੀਆ ਸਗਲ ਜਹਾਂਨੁ। ” 
- ਬਿਲਾ ੫, ੧੧੫, ੧:੧ (827) 
(ਦਸੰਬਰ 1956 ਤੋ` ਬਾਅਦ ਦੀਆਂ ਛਾਪਾਂ ਵਿਚ ਇਹ ਸ਼ਬਦ “ਜਹਾਨੁ ` ਕਰਕੇ ਹੈ) 


ਜਹਾਨ - 
“ਆਆਪੇ ਵੇਖੈ ਸੁਣੇ ਆਪੇ ਹੀ ਕੁਦਰਤਿ ਕਰੇ ਜਹਾਨੂਂ । ” 
- ਸਿਰੀ ੧, ੩੧, ੪:੨ (25) 
ਜਹਾਨੈ - 
“ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ । ”” 
- ਸੋਰ ੪, ਵਾਰ ੧੨ਸ, ੩, ੧:੧ (647) 
(ਅ. ਜ਼ਹੀਰ) ਦੁੱਖੀ, (ਕੋਸ਼) ਜ਼ਹੀਰੇ ਦੇ ਅਖਰੀ ਅਰਥ ਹਨ “ਪੇਚਸ਼” ਦੀ ਬੀਮਾਰੀ, 
ਭਾਵ ਹੈ ਗਮਗੀਨ, ਕੰਗਾਲ (ਸ਼ਬਦਾਰਥ), ਲਾਚਾਰ, ਅਸਮਰਥ (ਗਿਰਾਰਥ ਕੋਸ਼) 
“ਇਕਨਾ ਵਡੀ ਆਰਜਾ ਇਕਿ ਮਰਿ ਹੋਹਿ ਜਹੀਰ। ”? 
- ਮਲਾ ੧, ਵਾਰ ੨੪, ੧, ੧:੪ (1289) 
ਖਿਚ ਭਾਵ ਉਮਾਹ, ਲਗਨ 
“ਸਾਕਤ ਬੰਧ ਭਏ ਹੈ ਮਾਇਆ ਬਿਖੁ ਸੰਚਹਿ ਲਾਇ ਜਕੀੜਾ। ? 
- ਜੈ ੪, ੬, ੨੧੧ (698) 





1707 


“ਸੁਰ ਸਿਧ ਗਣ ਗੰਧਰਬ ਧਿਆਵਹਿ ਜਖ ਕਿੰਨਰ ਗੁਣ ਭਨੀ। ” 
- ਆਸਾ ੫. ਛੰਤ ੫, ੨:੪ (455) 
ਹੋਰ ਰੂਪ: 


ਜਖੁ - 
“ਕਈ ਕੋਟਿ ਜਖ੍ਹ ਕਿੰਨਰ ਪਿਸਾਚ। ” 


- ਗਉ ੫. ਸੁਖ ੧੦, ੪:੭ (276) 
ਜਖ੍ਰਿ - 
“ਸਿਮਰਹਿ ਜਖ੍ਰਿ ਦੈਤ ਸਭਿ ਸਿਮਰਹਿ ਅਗਨਤੁ ਨ ਜਾਈ ਜਸੁ ਗਨਾ। ”? 

- ਮਾਰੂ ੫, ਸੋਲਾ ੮, ੩:੩ (1079) 


(1)) ਜਗਤ, ਦੁਨੀਆਂ, ਸੰਸਾਰ 
“ਨਾਨਕ ਰਤਾ ਰੰਗਿ ਹਰਿ ਸਭ ਜਗ ਮਹਿ ਚਾਨਣੁ ਹੋਇ। ”” 
- ਸਿਰੀ ੪, ੭੧, ੪:੪ (42) 
“ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ। ” 
- ਗੂਜ ੫, ਵਾਰ ੧ਸ, ੫, ੧:੫ (517) 
(2) (ਸੰ.;) ਯਗ 
“ਤਿਤੁ ਘਿਇ ਹੋਮ ਜਗ ਸਦ ਪੂਜਾ ਪਇਐ ਕਾਰਜੁ ਸੋਹੈ। ” 
- ਮਾਝ ੧, ਵਾਰ ੨੬ਸ, ੧, ੧੨੨ (150) 
“ਕਈ ਕੋਟਿਕ ਜਗ ਫਲਾ ਸੁਣਿ ਗਾਵਨਹਾਰੇ ਰਾਮ । ? 
- ਬਿਹਾ ੫, ਛੰਤ ੬, ੪:੧ (546) 
(3) ਲੋਕ, ਲੋਕਾਈ 
“ਬਿਖੁ ਕਾ ਮਾਤਾ ਜਗ ਸਿਉ ਲੂਝੈ । ”” 
੍‌੍ - ਆਸਾ ੧, ਅਸ ੫, ੬:੩ (414) 
(4) ਯਕਸ਼, ਦੇਵਤਿਆਂ ਦੀ ਇਕ ਜਾਤੀ (ਇਹ ਅਰਥ ਕੇਵਲ “ਮਹਾਨਕੋਸ਼” ਦੇ ਹਨ, 
ਬਾਕੀ ਸਭ ਇਥੇ ਵੀ ਅਰਥ “ਯਗ ” ਹੀ ਕਰਦੇ ਹਨ) 
“ਕੋਟਿ ਜਗ ਜਾ ਕੈ ਦਰਬਾਰ । ” 
- ਭੈਰ ਕਬ, ਅਸ ੨, ੬੧ (1163) 
ਜਗਜੀਵਨ --- ਜਗਤ ਦੇ ਜੀਵਨ, ਜਗਤ ਨੂੰ ਜੀਵਨ ਦੇਣ ਵਾਲੇ ਭਾਵ ਪ੍ਰਭੂ, ਕਰਤਾਰ 
“ਮੈ ਆਇ ਮਿਲਹੁ ਜਗਜੀਵਨ ਪਿਆਰੇ । ”? 
- ਮਾਝ ੪, ੪, ੪੨੧ (95) 
“ਨਾਨਕ ਸਹਜਿ ਮਿਲੇ ਜਗਜੀਵਨ ਸਤਿਗੁਰ ਬੂਝ ਬੁਝਾਈਐ। ” 
- ਆਸਾ ੧, ਛੱਤ ੨, ੨:੬ (436) 


ਜਗਜੀਵਨ ਦਾਤਾ _ ਜਗਤ ਨੂੰ ਜੀਵਨ ਦੇਣ ਵਾਲਾ, ਭਾਵ ਪ੍ਰਭੂ 
“ਕਾਇਆ ਅੰਦਰਿ ਜਗਜੀਵਨਦਾਤਾ ਵਸੈ ਸਭਨਾ ਕਰੇ ਪ੍ਰਤਿਪਾਲਾ। ”” 
- ਸੂਹੀ ੩, ੨, ੨੧੨ (754) 
ਜਗਜੀਵਨਾ -- ਹੇ ਜਗਤ ਦੇ ਜੀਵਨ ਭਾਵ ਹੇ ਪ੍ਰਭੂ 
“ਓਟ ਤੇਰੀ ਜਗਜੀਵਨਾ ਮੇਰੇ ਠਾਕੁਰ ਅਗਮ ਅਗਾਧਿ। ”? 





1708 


- ਗਉਂ ੫, ੧੭੦, ੨੨ (218) 
ਹੋਰ ਰੂਪ: 
ਜਗਜੀਵਨਿ - 
“ਜਿਨ ਕਉ ਕ੍ਰਿਪਾ ਕਰੀ ਜਗਜੀਵਨਿ ਹਰਿ ਉਰਿ ਧਾਰਿਓ ਮਨ ਮਾਝਾ। ” 
- ਜੈਤ ੪, ੫, ੪੧ (698) 
ਜਗਜੀਵਨੁ - 
“ਆਪੇ ਜਗਜੀਵਨੁ ਸੁਖਦਾਤਾ ਆਪੇ ਬਖਸਿ ਮਿਲਾਏ । ” 
- ਸਿਰੀ ੩, ੪੮, ੨:੧ (32) 


ਜਗਜੀਵਨੁਦਾਤਾ ਜਗਤ ਨੂੰ ਜੀਵਨ ਦੇਣ ਵਾਲਾ ਭਾਵ ਪ੍ਰਭੂ 
““ਜਗਜੀਵਨੁਦਾਤਾ ਕਰਮਿ ਬਿਧਾਤਾ ਆਪੇ ਬਖਸੇ ਸੋਈ। ” 
- ਵਡ ੩, ਛੰਤ ੪, ੪:੪ (570) 


ਜਗਜੀਵਨੋ --- ਜਗਤ ਦਾ ਜੀਵਨ ਭਾਵ ਪ੍ਰਭੂ 
“ਪ੍ਰਭੂ ਪੁਰਖੁ ਜਗਜੀਵਨੋ ਸੰਤ ਰਸੁ ਪੀਵਨੋ ਜਪਿ ਭਰਮ ਮੋਹ ਦੁਖ ਡਾਰਾ। ” 
- ਆਸਾ ੫, ਛੰਤ ੩, ੩:੫ (454) 


ਜਗਜੀਵਨੋਦਾਤਾ _ਜਗਤ ਦੇ ਜੀਵਨ ਦੇਣ ਵਾਲਾ ਭਾਵ ਪ੍ਰਭੂ 
“ਮਨਿ ਤਨਿ ਰਵਿ ਰਹਿਆ ਜਗਜੀਵਨੋਦਾਤਾ ਰਾਮ। ? 
- ਆਸਾ ੧, ਛੰਤ ੩, ੪:੨ (437) 


(1) (ਸੰ.) ਸੰਸਾਰ, ਵਿਸ਼ਵ, ਹੋਰ ਵੇਖੋ “ਜਗਤਿ ” 
“ਜਿਥੈ ਜਾਈਐ ਜਗਤ ਮਹਿ ਤਿਥੈ ਹਰਿ ਸਾਈ। ? 
- ਬਿਲਾ ੪, ਵਾਰ ੫:੧ (851) 
(2) ਲੋਕਾਈ 
“ਜਗਤ ਉਧਾਰਣ ਸੇਈ ਆਏ ਜੋ ਜਨ ਦਰਸ ਪਿਆਸਾ। ” 
- ਗਉ ੫, ੧੩੧", ੨:੧ (207) 


(ਸੰ.) ਸੰਸਾਰ ਦਾ ਗੁਰੂ 
“ਤੁਮ ਕਹੀਅਤ ਹੌ ਜਗਤ ਗੁਰ ਸੁਆਮੀ। ”? 

- ਜੈਤ ਰਵਿ, ੧, ੧੧ (711) 
“ਜਿਸ ਘਰਿ ਵਿਰਤੀ ਸੋਈ ਜਾਣੈ ਜਗਤ ਗੁਰ ਨਾਨਕ ਪੂਛਿ ਕਰਹੁ ਬੀਚਾਰਾ। ” 

- ਸੂਹੀ ੪, ੯, ੪:੧ (733) 


ਹੋਰ ਰੂਪ: 


ਜਗਤਗੁਰਾ - 
“ਤਵ ਗੁਨ ਕਹਾ ਜਗਤਗੁਰਾ ਜਉ ਕਰਮੁ ਨ ਨਾਸੈ। ” 
- ਬਿਲਾ ਸਧ, ੧, ੧:੧ (858) 


ਸੰਸਾਰ ਦੇ ਗੁਰੂ, ਸੰਸਾਰ ਨੂੰ ਗਿਆਨ ਦੇਣ ਵਾਲਾ 
“ਜਾ ਕੈ ਘਰਿ ਈਸਰੁ ਬਾਵਲਾ ਜਗਤ ਗੁਰੂ ਤਤ ਸਾਰਖਾ ਗਿਆਨੁ ਭਾਖੀਲੇ। ” 
- ਮਲਾ ਨਾਮ, ੧, ੨:੨ (1292) 





1709 


ਜਗਤਪਿਤ --- ਜਗਤ ਦਾ ਪਿਤਾ ਅਰਥਾਤ ਉਤਪਤ ਕਰਤਾ, ਜਗਤ ਨੂੰ ਪੈਦਾ ਕਰਨ ਵਾਲਾ ਭਾਵ ਪ੍ਰਭੂ 
“ਓਟ ਗਹੀ ਜਗਤ ਪਿਤ ਸਰਣਾਇਆ। ” 
- ਮਾਰੂ ੫, ਸੋਲਾ ੧੧, ੧੭:੧ (1083) 
“ਸੁਤੁ ਖਿਨੁ ਖਿਨੁ ਭੂਲਿ ਬਿਗਾਰਿ ਜਗਤਪਿਤ ਭਾਵਹਿਗੇ । ” 
- ਕਲਿ ੪, ੬, ੧:੨ (1321) 
ਹੋਰ ਰੂਪ: 
ਜਗਤ ਪਿਤਾ - 
“ਹਰਿ ਅੰਤੁ ਨਾਹੀ ਪਾਰਾਵਾਰੁ ਕਉਨੁ ਹੈ ਕਰੈ ਬੀਚਾਰੁ ਜਗਤ ਪਿਤਾ ਹੈ ਸਬ ਪ੍ਰਾਨ ਕੋ 
ਅਧਾਰੁ। ” 
- ਸਵ ੫, ੧੬ (1385) 
ਸੰਸਾਰ, ਵੇਖੋ “ਜਗਤ? 
“ਜੋ ਸਤਿਗੁਰਿ ਫਿਟਕੇ ਸੇ ਸਭ ਜਗਤਿ ਫਿਟਕੇ ਨਿਤ ਭੰਭਲ ਭੂਸੇ ਖਾਹੀ। ” 
- ਗਉ ੪, ਵਾਰ ੧੫ਸ, ੪, ੨:੩ (308) 


- ਜਪੁ ੧, ੩੮ਸ:੨ (8) 
(1) ਸੰਸਾਰ ਸਿ੍‌ਸ਼ਟੀ, ਵੇਖੋ “ਜਗਤਿ”, ਜਗਤੈ `, ਜਗਤੋ, “ਜਗਤੁ ? 
(2) ਮੁਲਕ, ਦੇਸ 
“ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ। ” (ਸੰਸਾਰ ਦੇ ਸਾਰੇ ਦੇਸ਼, 
ਮੁਲਕ) 
- ਵਡ ੪, ਵਾਰ ੨੧ਸ, ੩, ੧੧ (594) 
(3) ਲੋਕਾਈ, ਲੋਕ 
“ਜਗਤੁ ਭਿਖਾਰੀ ਫਿਰਤੁ ਹੈ ਸਭ ਕੋ ਦਾਤਾ ਰਾਮੁ । ” 
- ਸਲੋ ੯, ੪੦੧੧ (1428) 


€) 


ਸੰਸਾਰ ਦਾ 
“ਨਿਰਵੈਰੈ ਨਾਲਿ ਜਿ ਵੈਰੁ ਰਚਾਏ ਸਭੁ ਪਾਪੁ ਜਗਤੈ ਕਾ ਤਿਨਿ ਸਿਰਿ ਲਇਆ। ” 
- ਗਉ ੪, ਵਾਰ ੧੩ਸ, ੪, ੨੫ (307) 
“ਬਾਬੀਹਾ ਕਿਆ ਬਪੁੜਾ ਜਗਤੈ ਕੀ ਤਿਖ ਜਾਇ। ” 
- ਮਲਾ ੧, ਵਾਰ ੧੨ਸ, ੩, ੧:੪ (1283) 


ਹੋਰ ਰੂਪ: 
ਜਗਤੋ - 
“ਏਕਸ ਮਹਿ ਸਭੁ ਜਗਤੋ ਵਰਤੈ ਵਿਰਲਾ ਏਕੁ ਪਛਾਣੈ। ” (ਸੰਸਾਰ) 
- ਸਾਰ ੩, ਅਸ ੨, ੭੧੧ (1234) 


ਜਗਤ - 
“ਜੈ ਜੈ ਕਾਰੁ ਜਗਤ ਮਹਿ ਲੋਚਹਿ ਸਭਿ ਜੀਆ। ? (ਸੰਸਾਰ, ਲੋਕਾਈ) 
- ਬਿਲਾ ੫, ੩੦, ੧:੧ (808) 





1710 


ਜਗਦੀਸ ---- (1) ਜਗਤ ਦਾ ਈਸ਼ (ਸੁਆਮੀ) ਭਾਵ ਪ੍ਰਭੂ 
“ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ । ” 
= ਜਪੁ ੧, ੩੨੧੨ (7) 
(2) ਸੰਸਾਰ ਦੇ ਰਾਜੇ 
“ਜਗਦੀਸ ਈਸ ਗੋਪਾਲ ਮਾਧੋ ਗੁਣ ਗੋਵਿੰਦ ਵੀਚਾਰੀਐ। ” (ਸੰਸਾਰ ਦੇ ਰਾਜਿਆਂ ਦਾ 
ਸੁਆਮੀ ਭਾਵ ਪ੍ਰਭੂ) 
੍‌ - ਰਾਮ ੫, ਛੰਤ ੨, ੧੫ (925) 
ਜਗਦੀਸਰ --- ਜਗਤ/ਸੰਸਾਰ ਦਾ ਮਾਲਕ ਪ੍ਰਭੂ 
““ਜਗੰਨਾਥ ਜਗਦੀਸਰ ਕਰਤੇ ਅਪਰੰਪਰ ਪੁਰਖੁ ਅਤੋਲੂ । ”” 
- ਕਾਨ ੪, ਵਾਰ ੧੨:੧ (1317) 
ਹੋਰ ਰੂਪ: 
ਜਗਦੀਸਰਾ - 
“ਸਰਬ ਜਾਚਿਕ ਏਕੁ ਦਾਤਾ ਕਰੁਣਾ ਮੈ ਜਗਦੀਸਰਾ। ”” 
- ਰਾਮ ੫, ਛੰਤ ੨, ੩੪ (925) 


ਜਗਦੀਸਰਿ - 
“ਖਿਨੁ ਕਿੰਚਿਤ ਕ੍ਰਿਪਾ ਕਰੀ ਜਗਦੀਸਰਿ ਤਬ ਹਰਿ ਹਰਿ ਹਰਿ ਜਸੁ ਧਿਆਇਓ। ” 
- ਬੈਰਾ ੪, ੨, ੨੧ (719) 


ਜਗਦੀਸਰੁ - 
“ਚੀਨਹੁ ਆਪੁ ਜਪਹੁ ਜਗਦੀਸਰੁ ਹਰਿ ਜਗੰਨਾਥੁ ਮਨਿ ਭਾਇਆ। ”” 


- ਮਾਰੂ ੧, ਸੋਲਾ ੨੦, ੧੩:੩ (1041) 
ਜਗਦੀਸਰੈ - 
“ਆਨੰਦ ਅਨਦਿਨੁ ਸਦਾ ਸਾਚਾ ਸਰਬ ਗੁਣ ਜਗਦੀਸਰੈ । ” 
- ਬਿਹਾ ੫, ਛੰਤ ੬, ੩:੪ (546) 
ਜਗਦੀਸਰੋ - 
“ਜਪਿ ਮਨ ਜਗੰਨਾਥ ਜਗਦੀਸਰੋ ਜਗਜੀਵਨੋ ਮਨਮੋਹਨ ਸਿਉ ਪ੍ਰੀਤਿ ਲਾਗੀ ਮੈ ਹਰਿ 
ਹਰਿ ਹਰਿ ਟੇਕ ਸਭ ਦਿਨਸੁ ਸਭ ਰਾਤਿ। ” 
- ਸਾਰ ੪, ੮, ੧":੧ (1200) 
ਜਗਦੀਸਾ --- ਜਗਤ#ਸੰਸਾਰ ਦਾ ਮਾਲਕ ਭਾਵ ਹਰੀ 
“ਅਨਦਿਨੁ ਹਿਰਦੈ ਜਪਉ ਜਗਦੀਸਾ। ” 
- ਗਉ ੩, ਅਸ ੭, ੧":੧)232) 
ਹੋਰ ਰੂਪ: 
ਜਗਦੀਸੁ - 
“ਸੋ ਸਤਿਗੁਰੁ ਪੂਜਹੁ ਦਿਨਸੁ ਰਾਤਿ ਜਿਨਿ ਜਗੰਨਾਥੁ ਜਗਦੀਸੁ ਜਪਾਇਆ। ” 
- ਵਡ ੪, ਵਾਰ ੩:੨ (586) 
ਜਗਦੀਸੁਰ --- ਪ੍ਰਭੂ, ਹਰੀ, ਜਗਤ ਦਾ ਮਾਲਕ 
“ਜਗਜੀਵਨ ਅਪਰੰਪਰ ਸੁਆਮੀ ਜਗਦੀਸੁਰ ਪੁਰਖ ਬਿਧਾਤੇ । ” 
- ਗਉਂ ੪, ੫੪, ੧:੧ (169) 





1711 


ਹੋਰ ਰੂਪ: 
ਜਗਦੀਸੁਰਹ - 
“ਸਿਮਰੰਤਿ ਸੰਤ ਸਰਬਤ੍ਹ ਰਮਣੰ ਨਾਨਕ ਅਘਨਾਸਨ ਜਗਦੀਸੁਰਹ । ? 
- ਜੈਤ ੫, ਵਾਰ ੧ਸ, ੫, ੧:੨ (705) 

ਜਗਦੀਸ੍ੋਰਾ - 
“ਨਿਤ ਨਿਤ ਜਾਗਰਣੁ ਕਰਹੁ ਸਦਾ ਸਦਾ ਆਨੰਦੁ ਜਪਿ ਜਗਦੀਸੋਰਾ। ? 

- ਸਾਰ ੪, ੯, ੨੩ (1201) 
ਜਗਦੀਸੁਰਿ - 
“ਹਰਿ ਹਰਿ ਕ੍ਰਿਪਾ ਕਰੀ ਜਗਦੀਸੁਰਿ ਹਰਿ ਧਿਆਇਓ ਜਨ ਪਗਿ ਲਗੇ । ? 

- ਨਟ ੪, ੪, ੧":੨ (976) 


“ਮਨਿ ਤਨਿ ਰਵਿ ਰਹਿਆ ਜਗਦੀਸੁਰੁ ਪੇਖਤ ਸਦਾ ਹਜੂਰੇ । ” 
- ਮਲਾ ੫, ੧੨, ੨੧੧ (1269) 


ਪ੍ਰਭੂ ਦੀ 
“ਸਰਬ ਕਲਾ ਜਗਦੀਸੈ ਅੰਸ। ? 
- ਆਸਾ ੧, ੧੨, ੧:੪ (352) 
“ਸੰਤ ਪ੍ਰਸਾਦਿ ਭੇਟੇ ਪ੍ਰਭੂ ਪੂਰਨ ਜਗਦੀਸੈ। ” (ਪ੍ਰਭੂ ਨੂੰ) 
`. ___ - ਬਿਲਾ ੫, ੬੩, ੩:੨ (817) 
ਪ੍ਰਭੂ ਦੀ 
“ਹਰਿ ਕਰਣਹਾਰੰ ਨਮਸਕਾਰੰ ਸਰਣਿ ਨਾਨਕ ਜਗਦੀਸੂਰਹ । ” 
- ਸਸ ੫, ੪੫:੩ (1358) 


ਵੇਖੋ “ਜਗਤਗੁਰ” ਸੰਸਾਰ ਦਾ ਗੁਰੂ ਭਾਵ ਪ੍ਰਭੂ, ਹਰੀ 
“ਹੇ ਪ੍ਰਾਣ ਨਾਥ ਗੋਬਿੰਦਹ ਕ੍ਰਿਪਾ ਨਿਧਾਨ ਜਗਦਗੁਰੋ । ” (ਨਵੀਆਂ ਛਾਪਾਂ ਵਿਚ ਇਸ 
ਨੂੰ “ਜਗਦਗੁਰੋ ਕਰ ਦਿਤਾ ਹੈ) 


- ਸਸ ੫. ੫੦੧੧ (1358) 
ਯੱਗ, ਵੇਖੋ “ਜਗਨੇ ” 
““ਜਗਨ ਕਰੈ ਬਹੁ ਭਾਰ ਅਫਾਰੀ। ” 
- ਗਉ ੧, ਅਸ ੯, ੨:੨ (224) 
ਜਗੰਨਾਥ, ਜਗਤ ਦਾ ਮਾਲਕ 
“ਜਨ ਤੇਰਾ ਜਸੁ ਗਾਵਹਿ ਹਰਿ ਹਰਿ ਪਭ ਹਰਿ ਜਪਿਓ ਜਗੰਨਥਈ। ” 
- ਕਲਿ ੪, ੪, ੪੯੧ (1320) 
ਜਗਤ ਦਾ ਮਾਲਕ, ਪ੍ਰਭੂ 
““ਜਗੰਨਾਥ ਜਗਦੀਸੁਰ ਕਰਤੇ ਸਭ ਵਸਗਤਿ ਹੈ ਹਰਿ ਕੇਰੀ। ” 
- ਗਉਂ ੪, ੫੮, ੪੧ (170) 
ਹੋਰ ਰੂਪ: 
ਜਗੰਨਾਥਾ - 





1712 


“ਮੋ ਕਉ ਕੀਜੈ ਦਾਸੁ ਦਾਸ ਦਾਸਨ ਕੋ ਹਰਿ ਦਇਆ ਧਾਰਿ ਜਗੰਨਾਥਾ। ” 
- ਜੈਤ ੪, ੧, ੩੨ (696) 
ਜਗਨਾਥਿ - 
“ਨਾਨਕ ਈਸਰਿ ਜਗਨਾਥਿ ਉਚਹਦੀ ਵੈਣ ਵਿਰਿਕਿਓਨੁ । ? 
- ਰਾਮ ਬਸ, ਵਾਰ ੪:੨ (967) 
ਜਗੰਨਾਥਿ - 
“ਜਗੰਨਾਥਿ ਕਿਰਪਾ ਪੁਭਿ ਧਾਰੀ ਮਤਿ ਗੁਰਮਤਿ ਨਾਮ ਬਨੇ । ? 
- ਨਟ ੪, ੫, ੧":੨ (976) 
ਜਗੰਨਾਥੁ - 
“ਸੋ ਸਤਿਗੁਰੁ ਪੂਜਹੁ ਦਿਨਸੁ ਰਾਤਿ ਜਿਨਿ ਜਗੰਨਾਥੁ ਜਗਦੀਸੁ ਜਪਾਇਆ। ” 
- ਵਡ ੪, ਵਾਰ, ੩:੨ (586) 
ਜਗੰਨਾਥੇ - 
“ਮੇਰੇ ਮਨ ਜਪੁ ਜਪਿ ਜਗੰਨਾਥੇ । ? 
- ਕਲਿ ੪, ੩, ੧":੧ (1320) 


- ਗੋਂਡ ਨਾਮ, ੧, ੧:੧ (873) 


“ਨਾਨਕ ਸਰਨਿ ਪਰਿਓ ਜਗ ਬੰਦਨ ਰਾਖਹੁ ਬਿਰਦੁ ਤੁਹਾਰਾ। ” 
- ਜੈਤ ੯, ੩, ੨੧੨ (703) 


(1) (ਸੰ.) ਗਮਨ ਕਰਨ ਵਾਲਾ ਜੋ ਇਕ ਥਾਂ ਤੇ ਨਾ ਟਿਕੇ, ਲੱਤਾਂ ਵਾਲੇ ਜੀਵ 
“ਮਅਸਥਾਵਰ ਜੰਗਮ ਕੀਟ ਪਤੰਗਾ। ?? 
- ਗਉ ਕਬ, ੧੩, ੧:੧ (325) 

(2) ਸ਼ਿਵ-ਉਪਾਸ਼ਕ ਸਾਧੂ ਦਾ ਇਕ ਟੋਲਾ ਜੋ ਫਿਰਦੇ ਤੁਰਦੇ ਰਹਿੰਦੇ ਹਨ ਅਤੇ ਟੱਲੀ 
ਖੜਕਾ ਕੇ ਭਿਖਿਆ ਮੰਗਦੇ ਹਨ; ਇਹ ਸਿਰ ਤੇ ਸੱਪ ਦੀ ਸ਼ਕਲ ਦੀ ਰੱਸੀ ਬੰਨਦੇ 
ਹਨ। 
“ਨਾ ਓਇ ਜੋਗੀ ਨਾ ਓਇ ਜੰਗਮ ਨਾ ਓਇ ਕਾਜੀ ਮੁੰਲਾ। ” 

- ਮਾਝ ੧, ਵਾਰ ੨੬ਸ, ੧, ੧:੧੦ (149) 


ਜਗਮਗੈ ---- ਚਮਕੇ, ਪ੍ਰਕਾਸ਼ਿਤ ਹੋਵੇ, ਲਿਸ਼ਕੇ 
“ਪ੍ਰਗਟ ਜੋਤਿ ਜਗਮਗੈ ਤੇਜੁ ਭੂਅ ਮੰਡਲਿ ਛਾਯਉ। ” 
- ਸਵ ੫, ਮਥੁ ੨:੩ (1408) 
ਜਗਮੋਹਨੀ --- ਜਗਤ ਨੂੰ ਲੁਭਾਇਮਾਨ ਕਰਨ ਵਾਲੀ ਭਾਵ ਮਾਇਆ 
“ਜਗ ਮੋਹਨੀ ਹਮ ਤਿਆਗਿ ਗਵਾਈ। ”” 
- ਆਸਾ ੫. ੮੭, ੧":੧ (392) 


--- ਜਗਤ ਨੂੰ ਮੋਹ ਲੈਣ ਵਾਲਾ ਪ੍ਰਭੂ, ਹਰਿ 
“ਸਭਿ ਸੇਵਹੁ ਮੋਹਨੋ ਮਨਮੋਹਨੇ ਜਗਮੋਹਨੋ ਜਿਨਿ ਜਗਤੁ ਉਪਾਇ ਸਭੋ ਵਸਿ ਕੀਤਾ। ”” 
- ਕਾਨ ੪, ਵਾਰ ੧੧੫ (1317) 





1713 


ਜਗਰਚਨਾ --- ਜਗਤ ਦੀ ਰਚਨਾ, ਸ੍ਰਿਸ਼ਟੀ, ਜਗਤ 


“ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨਿ ਮੀਤ। ”” 
- ਸਲੋ ੯, ੨੫੧੧ (1427) 


(ਫਾ.) ਵਣ, ਰੋਹੀ 
“ਤੇਲੀ ਕੈ ਘਰ ਤੇਲੁ ਆਛੈ ਜੰਗਲ ਮਧੇ ਬੇਲ ਗੋ । ”” 

- ਟੋਡੀ ਨਾਮ, ੩, ੩:੧ (718) 
ਹੋਰ ਰੂਪ: 
ਜੰਗਲਿ - 
“ਫਰੀਦਾ ਹਉ ਬਲਿਹਾਰੀ ਤਿਨ ਪੰਖੀਆ ਜੰਗਲਿ ਜਿੰਨਾ ਵਾਸੁ। ? 

- ਸਲੋ ਫਰ, ੧੦੧੧ (1383) 
ਜੰਗਲੂ - 
“ਕਿਆ ਜੰਗਲੂ ਢੂਢੀ ਜਾਇ ਮੈ ਘਰਿ ਬਨ੍‌ ਹਰੀਆਵਲਾ। ”” 

- ਆਸਾ ੧, ਅਸ ੧੭, ੧੧ (420) 


(ਫਾ. ਜੰਗ) ਲੜਾਈ, ਯੁੱਧ ਦਰਪਣ (ਸ਼ਬਦਾਰਥ) ਜਾਗਦਿਆਂ ਜਾਗਰਨ ਰਹਿੰਦਿਆਂ 
“ਬਿਸਰਿਓ ਧੰਧੁ ਬੰਧੁ ਮਾਇਆ ਕੋ ਰਜਨਿ ਸਬਾਈ ਜੰਗਾ। ? 
- ਸਾਰ ੫, ੩੦, ੧":੨ (1210) 
(1) ਨੀੱਦ ਤੋ ਸਾਵਧਾਨ ਕਰੇ, ਜਾਗਤ ਅਵਸਥਾ ਵਿਚ ਲਿਆਵੇ 
“ਜਿਸਹਿ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ। ”” 
- ਗਉ ੫. ਸੋਹ ੫, ੨੨ (13) 
(2) ਰੋਸ਼ਨ/ਪ੍ਰਜਵਲਤ ਕਰੇ, ਬਾਲੇ 
“ਸਬਦਿ ਜੋਤਿ ਜਗਾਇ ਦੀਪਕੁ ਨਾਨਕਾ ਭਉ ਭੰਜਨੋ । ” 
- ਬਿਲਾ ੧, ਛੰਤ ੧, ੩:੬ (843) 
(1) ਸਾਵਧਾਨ ਰਖਿਆ, ਜਾਗੁਤ ਰਖਿਆ 
“ਤਸਕਰੁ ਚੋਰੁ ਨ ਲਾਗੈ ਤਾ ਕਉ ਧੁਨਿ ਉਪਜੈ ਸਬਦਿ ਜਗਾਇਆ। ” (“ਸਬਦ? ਨੇ 
ਜਗਾਈ/ਸਾਵਧਾਨ ਰੱਖਿਆ) 
- ਮਾਰੂ ੧, ਸੋਲਾ ੧੯, ੧:੩ (1039) 


(2) ਰੌਸ਼ਨ/ਪ੍ਰਜਵਲਤ ਕਰ ਦਿਤੀ 
““ਸਕਤਿ ਗਈ ਭੂਮੁ ਕਟਿਆ ਸਿਵ ਜੋਤਿ ਜਗਾਇਆ। ” 

- ਸਾਰ ੪, ਵਾਰ ੨:੩ (1238) 
“ਜੋਤਿ ਲਾਇ ਜਗਦੀਸ ਜਗਾਇਆ ਬੂਝੈ ਬੂਝਨਹਾਰਾ। ” (ਜਗਦੀਸ/ਪ੍ਰਭੂ ਨੇ ਜੋਤ 
ਨਾਲ ਇਹ ਦੀਪਕ ਬਾਲਿਆ) 


- ਪੁਭਾ ਕਬ, ੫, ੨੪੨ (1350) 


ਜਗਾਇਨਿ --- ਉਠਾ ਦੇਣ, ਨੀਦ ਭੰਗ ਕਰ ਦੇਣ 


੨ 


“ਜਾਇ ਜਗਾਇਨਿ ਬੈਠੇ ਸੁਤੇ। (ਭਾਵ ਬੇ-ਆਰਾਮ ਕਰਨ) 
- ਮਲਾ ੧, ਵਾਰ ੨੨ਸ, ੧, ੨੬ (1288) 





1714 


“ਆਪੇ ਸੁਤਿਆ ਦੇਇ ਜਗਾਈ। ” 
- ਗਉਂ ੩, ੨੯, ੨:੩ (160) 
ਹੋਰ ਰੂਪ: 
ਜਗਾਈਐ - 
“ਗੁਰਮੁਖਿ ਚੋਰੁ ਨ ਲਾਗਿ ਹਰਿ ਨਾਮਿ ਜਗਾਈਐ। ” (ਉਠਾਈ ਰਖਦਾ ਹੈ) 
- ਸੂਹੀ ੧, ਅਸ ੪, ੬:੧ (752) 
ਜਗਾਏ - 
“ਜਾ ਤਿਨਿ ਸਵਾਲਿਆ ਤਾਂ ਸਵਿ ਰਹਿਆ ਜਗਾਏ ਤਾਂ ਸੁਧਿ ਹੋਇ। ? 
- ਬਿਹਾ ੪, ਵਾਰ ੧੬ਸ, ੩, ੨੨ (554) 


“ਆਸਾ ਮਨਸਾ ਏਹੁ ਸਰੀਰੁ ਹੈ ਅੰਤਰਿ ਜੋਤਿ ਜਗਾਏ। ”” 
- ਵਡ ੩, ੩, ੪:੧ (559) 
(2) ਸਾਵਧਾਨ ਕਰੇ, ਨੀਦ ਤੋ' ਉਠਾਏ, ਵੇਖੋ “ਜਗਾਈ” 


€) 


ਮਸੂਲ, ਚੁੰਗੀ 
“ਜੇਜੀਆ ਡੰਨੁ ਕੋ ਲਏ ਨ ਜਗਾਤਿ। ”” 


- ਆਸਾ ੫. ਅਸ ੧, ੫੯੧ (430) 


“ਕਾਮੁ ਕੋੋਧੁ ਦੁਇ ਭਏ ਜਗਾਤੀ ਮਨ ਤਰੰਗ ਬਣਵਾਰਾ। ” 

- ਗਉ ਕਬ, ੪੯, ੨:੧ (333) 

---- ਜੰਗਾਲ ਵਾਲੇ, ਜਿਨ੍ਹਾਂ ਨੂੰ ਜੰਗਾਲ ਲੱਗਾ ਹੋਵੇ, ਭਾਵ ਪਾਪੀ 

“ਦਰੁ ਸੇਵੇ ਉਮਤਿ ਖੜੀ ਮਸਕਲੈ ਹੋਇ ਜੰਗਾਲੀ। ” 

- ਰਾਮ ਬਸ, ਵਾਰ ੩:੬ (967) 
“ਕਬੀਰ ਹਰਿ ਕਾ ਸਿਮਰਨ ਛਾਡਿ ਕੈ ਰਾਤਿ ਜਗਾਵਨ ਜਾਇ। ” (ਇਥੇ ਭਾਵ ਰੂਹਾਂ 
ਨੂੰ ਜਗਾਉਣਾ ਅਥਵਾ “ਪ੍ਰੇਤ” ਵਸ ਕਰਨੇ) 

- ਸਲੋ ਕਬ, ੧੦੭:੧ (1370) 


“ਤਨਿ ਬਿਰਹੁ ਜਗਾਵੈ ਮੇਰੇ ਪਿਆਰੇ ਨੀਂਦ ਨ ਪਵੈ ਕਿਵੈ । ” 
- ਆਸਾ ੪, ਛੱਤ ੨੧, ੩੩ (452) 
(1) ਜਗ#ਸੰਸਾਰ ਵਿਚ/ ਤੇ; ਜਗਤ ਨੇ; ਜਗਤ ਦੇ 
“ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ। ” (ਸੰਸਾਰ ਵਿਚ) 
- ਜਪੁ ੧, ੭:੩ (2) 
“ਨਾਨਕ ਗਿਆਨੀ ਜਗੁ ਜੀਤਾ ਜਗਿ ਜੀਤਾ ਸਭੁ ਕੋਇ। ” (ਜਗਤ ਨੇ) 
- ਬਿਹਾ ੪, ਵਾਰ ੨ਸ, ੩, ੧:੧ (548) 
“ਜਪਿ ਹਰਿ ਹਰਿ ਜਪਿ ਹਰਿ ਹਰਿ ਨਾਮੁ ਲਥਿਅੜੇ ਜਗਿ ਤਾਪਾ ਰਾਮ। ”” 
- ਵਡ ੪, ਛੰਤ ੪, ੨੨ (574) 





1715 


(2) ਗਿਆਨਵਾਨ, ਪੰਡਿਤ (ਕੇਵਲ ਮਹਾਨਕੋਸ਼) 
“ਵਿਣੁ ਨਾਂਵੈ ਸਭਿ ਭਰਮਦੇ ਨਿਤ ਜਗਿ ਤੋਟਾ ਸੈਸਾਰਿ। ” (ਬਾਕੀ ਸਭ “ਜਗਤ ਵਿਚ? 
ਹੀ ਕਰਦੇ ਹਨ) 

- ਸੋਰ ੪, ਵਾਰ ੯ਸ, ੩, ੧:੧ (646) 
(ਨਿਰਣੈ ਇਥੇ “ਜਗਿ” ਦੇ ਅਰਥ “ਜਗਤ ਵਾਲਾ” ਕਰਦਾ ਹੈ) 

-- ਜਗਤ ਵਿਚ ਜਿਊਣਾ 
“ਜਗਿ ਜੀਵਨੁ ਐਸਾ ਸੁਪਨੇ ਜੈਸਾ ਜੀਵਨੁ ਸੁਪਨ ਸਮਾਨੰ। ” 
- ਆਸਾ ਕਬ, ੨੭, ੧:੧ (482) 


“ਸਤਜੁਗਿ ਸਤੁ ਤੇਤਾ ਜਗੀ ਦੁਆਪਰਿ ਪੂਜਾਚਾਰ। ” 
- ਗਉ ਰਵਿ, ਅਸ ੧, ੧:੧ (346) 
(ਤ੍ਰੇਤਾ ਯੁੱਗਾਂ ਕਰਕੇ/ਤ੍ਰੇਤਾ ਵਿਚ ਯੱਗ ਪ੍ਰਧਾਨ ਸਨ) 


€) 


“ਜਿਸੁ ਸਿਮਰਤ ਮਨਿ ਹੋਤ ਅਨੰਦਾ ਉਤਰੈ ਮਨਹੁ ਜੰਗੀਲਾ। ”” 
- ਗੂਜ ੫, ੧੩, ੨੧ (498) 


“ਜਗੁ ਸੁਪਨਾ ਬਾਜੀ ਬਨੀ ਖਿਨ ਮਹਿ ਖੇਲੁ ਖੇਲਾਇ। ”” 
- ਸਿਰੀ ੧, ੧੧, ੩:੧ (18) 
“ਸਭੁ ਜਗੁ ਕਾਜਲ ਕੋਠੜੀ ਤਨੁ ਮਨੁ ਦੇਹ ਸੁਆਹਿ। ”? 
- ਸਿਰੀ ੧, ਅਸ ੧੬, ੭੨੨ (64) 
(2) ਲੋਕਾਈ, ਜਨ ਸਮੂਹ 
“ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ । ” 
- ਜਪੁ ੧, ੨੮੧੩ (6) 
“ਭਾਈ ਰੇ ਜਗੁ ਦੁਖੀਆ ਦੂਜੈ ਭਾਇ। ” 
੍‌ - ਸਿਰੀ ੩, ੪੦, ੧":੧ (29) 
(3) ਯੱਗ 
“ਅਅਸੁਮੇਧ ਜਗੁ ਕੀਜੈ ਸੋਨਾ ਗਰਭ ਦਾਨੁ ਦੀਜੈ ਰਾਮ ਨਾਮ ਸਰਿ ਤਉ ਨ ਪੁਜੈ। ” 
- ਰਾਮ ਨਾਮ, ੪, ੧੦੨ (973) 


“ਰਾਮੁ ਆਪੇ ਆਪਿ ਆਪੇ ਸਭ ਕਰਤਾ ਰਾਮੁ ਆਪੇ ਆਪਿ ਆਪਿ ਸਭਤੁ ਜਗੇ। ”” 
- ਸਾਰ ੪, ੧੩, ੧:੧ (1202) 


ਯਗ 
“ਜੋਗੇਨ ਕਿੰ ਜਗੇਨ ਕਿੰ ਦਾਨੇਨ ਕਿੰ ਤਪਸਾ। ” 


- ਗੂਜ ਜੈਦੇ, ੧, ੪੨ (526) 
ਸੰਸਾਰ, ਜਗਤ 
“ਸੇਈ ਉਬਰੇ ਜਗੈ ਵਿਚਿ ਜੋ ਸਚੈ ਰਖੇ। ? 





1716 


- ਗਉ ੫. ਵਾਰ ੨:੧ (318) 


“ਇਹੁ ਜਗੋ ਦੁਤਰੁ ਮਨਮੁਖੁ ਪਾਰਿ ਨ ਪਾਈ ਰਾਮ। ”! (ਸੰਸਾਰ) 
- ਸੂਹੀ ੪, ਛੰਤ ੪, ੩:੧ (775) 
ਉਨ ਦਾ ਰਸਾ ਜੋ ਜੋਗੀ ਲੱਕ ਨਾਲ ਬੰਨਦੇ ਹਨ 
“ਸਹਜ ਜਗੋਟਾ ਬੰਧਨ ਤੇ ਛੂਟਾ। ” 
- ਰਾਮ ੧, ੧੧, ੪:੧ (879) 


“ਸਭਿ ਤੀਰਥ ਬਰਤ ਜਗੁ ਪੁੰਨ ਕੀਏ ਹਿਵੈ ਗਾਲਿ ਗਾਲਿ ਤਨੁ ਛੀਜੈ। ? 

- ਕਲਿ ੪, ਅਸ ੩, ੭੧ (1325) 
ਲੱਤਾਂ ਨਾਲ 
“ਫਰੀਦਾ ਇਨੀ ਨਿਕੀ ਜੰਘੀਐ ਥਲ ਡੂੰਗਰ ਭਵਿਓਮਿ੍‌। ” 


- ਸਲੋ ਫਰ, ੨੦੧੧ (1378) 


(1) ਫਬਨਾ, ਢੁਕਵੇ' ਹੋਣਾ 
“ਜਾ ਉਹੁ ਨਿਰਮਲੁ ਤਾਂ ਹਮ ਜਚਨਾ। ” (ਸ਼ੁਧ (ਕੋਸ਼) 

- ਆਸਾ ੫, ੮੩, ੩:੪ (391) 
(2) ਯਾਚਕ ਕੋਸ਼ (ਮਹਾਨਕੋਸ਼) ਕੌਤਕ ਚੋਜ (ਨਿਰਣੈ) ਦਰਪਣ); ਖਿਆਲ ਜੋ ਉਸ 
ਨੂੰ ਜਚਦੇ ਹਨ (ਸ਼ਬਦਾਰਥ) 

“ਕਹੁ ਨਾਨਕ ਪ੍ਰਭ ਕੇ ਸਭਿ ਜਚਨਾ। ” 
- ਬਿਲਾ ੫, ੭, ੪੨ (803) 
“ਕਰਿ ਕਰਿ ਵੇਖੈ ਅਪਣੇ ਜਚਨਾ। ” (ਚੋਜ਼, ਕੌਤਕ) 
- ਮਾਰੂ ੫, ਅਸ ੭, ੮:੨ (1019) 
“ਮਾਨਹਿ ਬ੍ਰਹਮਾਦਿਕ ਰੁਦਾਦਿਕ ਕਾਲ ਕਾ ਕਾਲੂ ਨਿਰੰਜਨ ਜਚਨਾ। ” (ਮੰਗਦੇ ਹਨ, 
ਯਾਚਕ ਹਨ) 

- ਸਵ ੪, ਗਯੰ ੧੩:੩ (1403) 
ਯਾਚਨਾ ਕੀਤੇ ਜਾਣ ਵਾਲੀ ਵਸਤ, ਮੰਗ 
“ਜੋ ਇਛੈ ਸੋ ਫਲੁ ਪਾਇਸੀ ਸਭਿ ਘਰੈ ਵਿਚਿ ਜਚਨੀ। ”? 

- ਸੂਹੀ ੩, ਵਾਰ ੧੮:੫ (791) 
ਚੋਜ਼, ਕੌਤਕ (ਸ਼ਬਦਾਰਥ, ਨਿਰਣੈ, “ਦਰਪਣ ) ਭਿਖਾਰੀ (ਯਾਚਕ, (ਮਹਾਨਕੋਸ਼) 
“ਗੁਰਮੁਖਿ ਸਦਾ ਸਲਾਹੀਐ ਸਭਿ ਤਿਸ ਦੇ ਜਚਾ। ” 

- ਮਾਰੂ ੩, ਵਾਰ ੨੨:੫ (1094) 
(ਸੰ.;) ਜੋ ਪੁਰੋਹਿਤ ਤੋ' ਯੱਗ ਕਰਵਾਉਂਦਾ ਹੈ 
“ਸਾਈ ਪੁਤ੍ੀ ਜਜਮਾਨ ਕੀ ਸਾ ਤੇਰੀ ਏਤੁ ਧਾਨਿ ਖਾਂਧੈ ਤੇਰਾ ਜਨਮੁ ਗਇਆ। ” 
- ਆਸਾਂ ੩, ਪਟੀ ੬:੨ (435) 


ਹੋਰ ਰੂਪ: 





1717 


ਜਜਮਾਨੁ - 
“ਨਾਨਕ ਪਰਮੇਸਰੁ ਜਜਮਾਨੁ ਤਿਸਹਿ ਭੁਖ ਨ ਮੂਲਿ। ” 
- ਗਉ ੫. ਵਾਰ ੨੧ਸ, ੫, ੨:੨ (323) 
ਜਜਮਾਲਿਆ - ਕੁਸ਼ਟ ਰੋਗੀ, ਛੂਤ ਦੇ ਰੋਗ ਵਾਲਾ, ਕੋਹੜੀ 
“ਤਪਾ ਨ ਹੋਵੈ ਅੰਦੂਹੁ ਲੋਭੀ ਨਿਤ ਮਾਇਆ ਨੋ ਫਿਰੈ ਜਜਮਾਲਿਆ। ”?” 
- ਗਉਂ ੪, ਵਾਰ ੩੦ਸ, ੪, ੧:੧ (315) 
“ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ। ” (ਮਾੜੇ ਬੰਦੇ) 
- ਆਸਾ ੧, ਵਾਰ ੨:੨ (463) 
ਹੋਰ ਰੂਪ: 
ਜਜਮਾਲੇ - 
“ਜਿਨ ਅੰਦਰਿ ਕਪਟੁ ਵਿਕਾਰੁ ਝੂਠੁ ਓਇ ਆਪੇ ਸਚੈ ਵਖਿ ਕਢੇ ਜਜਮਾਲੇ। ” 
- ਗਉਂ ੪, ਵਾਰ ੧੦ਸ, ੪, ੧:੨ (304) 
ਪੁਰਾਣਾ, ਜੀਰਣ 
“ਇਹੁ ਸਰੀਰੁ ਜਜਰੀ ਹੈ ਇਸ ਨੋ ਜਰੁ ਪਹੁਚੈ ਆਏ । ” 
- ਵਡ ੩, ਅਲਾ ੪8, ੧:੧ (584) 


ਗੁਰਮੁਖੀ ਲਿਪੀ ਦਾ 13ਵਾਂ ਅੱਖਰ, “ਜ? 
“ਜਜਾ ਜਾਨੈ ਹਉ ਕਛੁ ਹੂਆ। ” 


- ਗਉ ੫. ਬਾਅ ੨੪੧ (255) 


- ਆਸਾ ੫, ੫੮, ੩੨ (385) 


ਜੰਜਾਰਾ - 
“ਬਹੁਰਿ ਬਹੁਰਿ ਲਪਟਿਓ ਜੰਜਾਰਾ। ? (ਬੰਧਨ, ਧੰਧੇ) 
- ਸੂਹੀ ੫, ੮, ੨੨ (738) 
“ਨਾਮੁ ਲੈਤ ਛੁਟੇ ਜੰਜਾਰਾ। ? 
- ਭੈਰ ੫, ੨੫, ੨੪ (1142) 
ਜੰਜਾਰੀ - 
“ਅਨਿਕ ਕਾਜ ਅਨਿਕ ਧਾਵਰਤਾ ਉਰਝਿਓ ਆਨ ਜੰਜਾਰੀ। ”? 
- ਸਾਰ ੫, ੯੩, ੧":੨ (882) 
ਜੰਜਾਰੋ - 
“ਧੰਧੁ ਬੰਧੁ ਅਰੁ ਸਗਲ ਜੰਜਾਰੋ ਅਵਰ ਕਾਜ ਤੇ ਛੁਟਿ ਪਰੀ। ” 
`__= ਬਿਲਾ ੫, ੯੩, ੧":੨)822) 


(1) ਬੰਧਨ, ਝਮੇਲੇ 


“ਸਤਗੁਰ ਕੈ ਉਪਦੇਸਿਐ ਬਿਨਸੇ ਸਰਬ ਜੰਜਾਲ। ”” 
- ਸਿਰੀ ੫, ੮੬, ੧੨ (48) 





1718 


ਹੋਰ ਰੂਪ: 
ਜੰਜਾਲਾ - 
“ਮਾਇਆ ਮੋਹੁ ਸਰਬ ਜੰਜਾਲਾ। ”” 
ਜੰਜਾਲਿ - 


“ਦੇਖਿ ਕੁਟੰਬੁ ਮਾਇਆ ਗ੍ਰਿਹ ਮੰਦਰੁ ਸਾਕਤੁ ਜੰਜਾਲਿ ਪਰਾਲਿ ਪਇਆ। ” 
- ਰਾਮ ੧, ਅਸ ੭, ੯:੨ (907) 


- ਗਉ ੧, ਅਸ ੪, ੬:੧ (222) 


€) 


ਜੰਜਾਲੂ - 
“ਪੂਰਾ ਸਤਿਗੁਰੁ ਭੇਟਿਆ ਬਿਨਸਿਆ ਸਭੁ ਜੰਜਾਲੂ। ” 


- ਸਿਰੀ ੧, ੯੮, ੧:੩ (52) 
“ਰਾਜੁ ਮਾਲੁ ਜੰਜਾਲੂ ਕਾਜਿ ਨ ਕਿਤੈ ਗਨ । ? 
- ਆਸਾ ੫, ੧੧੧, ੨੧ (398) 
(2) ਧੰਧੇ, ਬੰਧਨ ਵਿਚ ਫਸਾਨ ਵਾਲੇ ਕੰਮ, ਝਮੇਲੇ, ਬਿਖੇੜੇ, ਟੰਟੇ 
“ਨਾਨਕ ਤਜੀਅਲੇ ਅਵਰਿ ਜੰਜਾਲਾ। ?? 
ਗਉ ੫, ੧੨੧, ੪:੨ (190) 
“ਅਵਰ ਤਿਆਗਿ ਬਿਖਿਆ ਜੰਜਾਲ। ? 
- ਗਉ ੫. ਸੁਖ ੧੫, ੫:੬ (283) 
ਹੋਰ ਰੂਪ: 
ਜੰਜਾਲਾ - 
“ਪੰਡਿਤੁ ਪੜਿ ਨ ਪਹੁਚਈ ਬਹੁ ਆਲ ਜੰਜਾਲਾ। ” (ਘਰ ਦਾ ਧੰਧੇ) 
- ਮਾਰੂ ੧, ਅਸ ੬, ੪:੧ (1012) 
ਜੰਜਾਲਿ - 


“ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਮਨੁ ਲਗਾ ਆਲਿ ਜੰਜਾਲਿ। ” 
- ਸਿਰੀ ੪, ਪਹ ੩, ੩:੧ (76) 


ਜੰਜਾਲੀ - 
“ਮਨੁ ਜੰਜਾਲੀ ਵੇੜਿਆ ਭੀ ਜੰਜਾਲਾ ਮਾਹਿ। ”” 


ਜੰਜਾਲੁ - 
“ਤੇਰੈ ਕਾਜਿ ਨ ਬਿੰਥੇ ਜੰਜਾਲੁ। ? 


- ਰਾਮ ੧, ਓਅੰ ੩੮:੭ (935) 


- ਰਾਮ ੫, ੨੨, ੧:੨ (889) 
ਜੰਜਾਲੇ - 
“ਮੇਰੇ ਜੀਅੜਿਆ ਪਰਦੇਸੀਆ ਕਿਤੁ ਪਵਹਿ ਜੰਜਾਲੇ ਰਾਮ। ” 


- ਆਸਾ ੧, ਛੰਤ ੫, ੩:੧ (439) 


- ਆਸਾ ੫, ੩, ੧":੨ (371) 
(ਫਾ. ਜੰਜੀਰ) ਸੰਗਲ, ਲੋਹੇ ਦੀਆਂ ਕੜੀਆਂ ਦੀ ਰੱਸੀ 
“ਨਾਨਕ ਅਉਗੁਣ ਜੇਤੜੇ ਤੇਤੇ ਗਲੀ ਜੰਜੀਰ। ”” 





1719 


- ਸੋਰ ੧, ੧, ੪੧ (595) 

“ਜੰਜੀਰ ਬਾਂਧਿ ਕਰਿ ਖਰੇ ਕਬੀਰ। ? 

- ਭੈਰ ਕਬ, ੧੮, ੧੨ (1162) 
ਹੋਰ ਰੂਪ: 
ਜੰਜੀਰੀ - 
“ਜਾ ਸਿਕਦਾਰੈ ਪਵੈ ਜੰਜੀਰੀ ਤਾ ਚਾਕਰ ਹਥਹੁ ਮਰਣਾ । ”” 

- ਰਾਮ ੧, ਅਸ ੧, ੪:੨ (903) 
ਜੰਜੀਰੀਆ - 
“ਇਕਨਾ ਗਲੀ ਜੰਜੀਰੀਆ ਇਕਿ ਤੁਰੀ ਚੜਹਿ ਬਿਸੀਆਰ। ” 

- ਆਸਾ ੧, ਵਾਰ ੨੩:੩ (475) 
“ਜ” ਅਖਰ ਦੁਆਰਾ 
“ਜਜੈ ਜਾਨੁ ਮੰਗਤ ਜਨੁ ਜਾਚੈ ਲਖ ਚਉਰਾਸੀਹ ਭੀਖ ਭਵਿਆ। ”? 

- ਆਸਾਂ ੧, ਪਟੀ ੧੧:੧ (433) 
ਜਨੇਤ, ਬਰਾਤ 
“ਹਰਿ ਹਰਿ ਕਾਜੁ ਰਚਾਇਆ ਪੂਰੈ ਮਿਲਿ ਸੰਤ ਜਨਾ ਜੰਵ ਆਈ। ” 

- ਵਡ ੪, ਘੋੜੀ ੧, ੪:੫ (575) 


“ਖਟ ਕਰਮ ਕਿਰਿਆ ਕਰਿ ਬਹੁ ਬਹੁ ਬਿਸਥਾਰ ਸਿਧ ਸਾਧਿਕ ਜੋਗੀਆ ਕਰਿ ਜਟ 
ਜਟਾ ਜਟ ਜਾਟ। ” 
- ਕਾਨ ੪, ੧੦, ੧੧ (1297) 


੮੨੮੮ ਜਟਾਂ ਵਾਲੇ (ਜੋਗੀ) 


“ਦਦੰਡਧਾਰ ਜਟਧਾਰੈ ਪੇਖਿਓ ਵਰਤ ਨੇਮ ਤੀਰਥਾਏ । ? 
- ਭੈਰ ੫, ੧੫, ੧੨ (1139) 


“ਤਟਨ ਖਟਨ ਜਟਨ ਹੋਮਨ ਨਾਹੀ ਡੰਡਧਾਰ ਸੁਆਉ। ”? 
- ਕਾਨ ੫. ੩੯, ੧੧ (1306) 


ਸਿਰ ਦੇ ਉਲਝੇ ਹੋਏ ਰੱਸੀ ਵਾਂਗੂੰ ਬਣੇ ਕੇਸ 
“ਜਟਾ ਧਾਰਿ ਧਾਰਿ ਜੋਗੀ ਮੂਏ ਤੇਰੀ ਗਤਿ ਇਨਹਿ ਨ ਪਾਈ। ” 

- ਸੋਰ ਕਬ, ੧, ੨:੨ (654) 
“ਜਟਾ ਮੁਕਟੁ ਤਨਿ ਭਸਮ ਲਗਾਈ ਬਸਤ੍ਰ ਛੋਡਿ ਤਨਿ ਨਗਨੁ ਭਇਆ। ”? 

- ਭੈਰ ੧, ੮, ੪੯੧ (1127) 


>> ਜਟਾਂ ਦਾ ਜੂੜਾ 
“ਜਾ ਕੌ ਜੋਗੀ ਜਤੀ ਸਿਧ ਸਾਧਿਕ ਅਨੇਕ ਤਪ ਜਟਾ ਜੂਟ ਭੇਖ ਕੀਏ ਫਿਰਤ ਉਦਾਸ 
ਕਉ।” 
- ਸਵ ੪, ਮਥੁ ੫:੩ (1404) 





1720 


੪ ੯ 


ਜਟਾਂ ਰੱਖਨ ਵਾਲਾ 
“ਲੰਜਿਤ ਮੁੰਜਿਤ ਮੋਨਿ ਜਟਾਧਰ ਅੰਤਿ ਤਉ ਮਰਨਾ । ” 
੍‌੍ - ਆਸਾ ਕਬ, ੫, ੧੯੨ (476) 
ਜਟਾਂ ਨੂੰ ਧਾਰਨ (ਰੱਖਨ) ਵਾਲਾ 
“ਕੋਟਿ ਬਿਸਨ ਅਵਤਾਰ ਸੰਕਰ ਜਟਾਧਾਰ। ”” 
- ਆਸਾ ੫, ਛੰਤ ੫, ੨੧ (455) 


- ਬਸੰ ਕਬ, ੫. ੨੩ (1194) 
ਜੱਟ, ਵਾਹੀ ਕਰਨ ਵਾਲਾ, ਮੂੜ ਜਿਹਾ ਕਿਸਾਨ 
“ਇਹ ਬਿਧਿ ਸੁਨਿ ਕੈ ਜਟਾਰੋ ਉਠਿ ਭਗਤੀ ਲਾਗਾ। ”? 
- ਆਸਾ ਧੰਨਾ, ੨, ੪੧ (488) 
ਕਿਸਾਨ, ਵਾਹੀ ਕਰਨ ਵਾਲਾ 
“ਜੋ ਜੋ ਮਿਲੈ ਸਾਧੂ ਜਨ ਸੰਗਤਿ ਧਨੁ ਧੰਨਾ ਜਟੁ ਸੈਣੁ ਮਿਲਿਆ ਹਰਿ ਦਈਆ। ” 
- ਬਿਲਾ ੪, ਅਸ ੪, ੭੨ (835) 


“ਭਸਮ ਲਗਾਇ ਤੀਰਥ ਬਹੁ ਭਰਮਤੇ ਸੂਖਮ ਦੇਹ ਬੰਧਹਿ ਬਹੁ ਜਟੂਆ। ” 


- ਸਮੁ ੫, ੧੧":੨ (1389) 


ਪੇਟ, ਢਿੱਡ 
“ਤਉ ਜਠਰ ਅਗਨਿ ਮਹਿ ਰਹਤਾ। ”” 
- ਗਉ ਕਬ, ੬੨, ੨:੨ (337) 


ਪੇਟ ਦੀ ਅਗਨੀ 
“ਫਿਰੰਤ ਜੋਨਿ ਅਨੇਕ ਜਠਰਾਗਨਿ ਨਹ ਸਿਮਰੰਤ ਮਲੀਣ ਬੁਧੁੰ । ” 

- ਸਸ ੫, ੧੬੧੩ (1355) 
ਪਤੀ ਦੀ ਵਡੀ ਭਰਜਾਈ 


“ਫੁਫੀ ਨਾਨੀ ਮਾਸੀਆ ਦੇਰ ਜਠਾਨੜੀਆਹ। ”” 
- ਮਾਰੂ ੧, ਅਸ ੧੦, ੨:੧ (1015) 


ਜਣਾ ਖਣਾ 
“ਕਾਮੁ ਕ੍ਰੋਧੁ ਲੋਭੁ ਮੋਹੁ ਜਣ ਜਣ ਸਿਉ ਛਾਡੁ ਧੋਹੁ ਹਉਮੈ ਕਾ ਫੰਧੁ ਕਾਟੁ ਸਾਧਸੰਗਿ 
ਰਤਿ ਜੀਉ।” 

- ਸਵ ੪, ਗਯੰ ੧੦:੩ (1403) 
ਜਾਣਾ, ਸਮਝਾਂ, ਗਿਣਾਂ 
“ਇਕੁ ਖਿਨੁ ਤਿਸੁ ਬਿਨੁ ਜੀਵਣਾ ਬਿਰਥਾ ਜਨਮੁ ਜਣਾ। ” 

- ਮਾਝ ੫, ਬਾਰਾ ੨:੪ (133) 





1721 


ਦੱਸਿਆ, ਪ੍ੁਗਟ ਕੀਤਾ, ਸਮਝਾਇਆ 
“ਗਹਿ ਭੁਜਾ ਲੀਨੀ ਦਾਸਿ ਕੀਨੀ ਅੰਕੁਰਿ ਉਦੋਤੁ ਜਣਾਇਆ। ” 
- ਬਿਲਾ ੫, ਛੰਤ ੨, ੩:੩ (846) 


ਪ੍ਰਗਟ ਕਰੇ, ਦਸੇ, ਸਮਝਾਏ 
“ਹਾਥਿ ਹਮਾਰੈ ਕਛੂਐ ਨਾਹੀ ਜਿਸੁ ਜਣਾਇਹਿ ਤਿਸੈ ਜਣਾਵਣਾ। ” 
- ਮਾਰੂ ੫, ਸੋਲਾ ੧੪, ੯:੩ (1086) 


(1) ਜਣਾਉਣਾ, ਜਤਾਉਣਾ 
“ਹਉ ਹਉ ਕਰੇ ਤੈ ਆਪੁ ਜਣਾਏ । ”” 
- ਮਾਝ ੩, ਅਸ ੩੦, ੫੯੧ (127) 
(2) ਦਸਨਾ, ਪ੍ਰਗਟ ਕਰਨਾ 
“ਆਪਣਾ ਕੀਆ ਆਪਿ ਜਣਾਏ । ”” 
- ਰਾਮ ੫. ੩੬, ੩੪ (894) 


(1) ਜਤਲਾਏ 


“ਭਗਤਿ ਕਰਹਿ ਮੂਰਖ ਆਪੁ ਜਣਾਵਹਿ। ”” 
- ਗਉਂ ੩, ੨੪, ੩:੧ (159) 


(2) ਦਸੇ, ਪ੍ਰਗਟ ਕਰੇ 
“'ਜਿਸਹਿ ਜਣਾਵਹਿ ਤਿਨਿ ਤੂ ਜਾਤਾ। ” 


- ਰਾਮ ੫, ੩੭, ੩:੪ (894) 


ਸਮਝ ਆਉਣਾ, ਪਤਾ ਲੱਗਣਾ 
“ਹਾਥਿ ਹਮਾਰੈ ਕਛੂਅ ਨਾਹੀ ਜਿਸੁ ਜਣਾਇਹਿ ਤਿਸੈ ਜਣਾਵਣਾ। ” 
- ਮਾਰੂ ੫, ਸੋਲਾ ੧੪, ੯:੩ (1086) 


ਪ੍ਰਗਟ ਕਰਦਾ ਹੈ 
“ਜੇਹੀ ਵਾਸਨਾ ਪਾਏ ਤੇਹੀ ਵਰਤੈ ਵਾਸੂ ਵਾਸੁ ਜਣਾਵਣਿਆ। ” 
- ਮਾਝ ੩, ਅਸ ੧੫, ੫:੩ (118) 


ਜਨਮ ਦੇ ਕੇ 
“ਜਿਉ ਜਨਨੀ ਸੁਤੁ ਜਣਿ ਪਾਲਤੀ ਰਾਖੈ ਨਦਰਿ ਮਝਾਰਿ। ? 
- ਗਉ ੪, ੫੧, ੧:੧ (168) 


ਜਨਮ ਦਿਤਾ ਸੀ 
“ਫਰੀਦਾ ਕਿਥੈ ਤੈਡੇ ਮਾਪਿਆ ਜਿਨੀ ਤੂ ਜਣਿਓਹਿ। ” 
- ਸਲੋ ਫਰ, ੭੩:੧ (1381) 


(1) ਜਨਮ ਦਿਤਾ 
“ਧਨੁ ਧੰਨੁ ਪਿਤਾ ਧਨ ਧੰਨੁ ਕੁਲੁ ਧਨੁ ਧਨੁ ਸੁ ਜਨਨੀ ਜਿਨਿ ਗੁਰੂ ਜਣਿਆ ਮਾਇ। ” 
- ਗਉ ੪, ਵਾਰ ੧੭ਸ, ੪, ੨:੩ (310) 
“ਮੀਤ ਸਖਾ ਸੁਤ ਬੰਧਿਪੋ ਸਭਿ ਤਿਸ ਦੇ ਜਣਿਆ। ? (ਜਨਮੇ ਹੋਏ ਪੈਦਾ ਕੀਤੇ ਹੋਏ) 
- ਗਉਂ ੫. ਵਾਰ ੭:੪ (319) 
(2) ਮਨੁੱਖਾਂ, ਵਿਅਕਤੀਆਂ, ਬੰਦਿਆਂ 





1722 


“ਵੇਖਹੁ ਬੰਦਾ ਚਲਿਆ ਚਹੁ ਜਣਿਆ ਦੈ ਕੰਨ੍। ” 
- ਸਲੋ ਫਰ, ੧੦੦੫ (1383) 


- ਆਸਾਂ ਰਵਿ, ੨, ੩੨ (486) 


ਜਾਣੋ, ਸਮਝੋ 
“ਜਿਸ ਨੋ ਵਿਸਰੈ ਮੇਰਾ ਰਾਮ ਸਨੇਹੀ ਤਿਸੁ ਲਾਖ ਬੇਦਨ ਜਣੁ ਆਈ। ”” 
- ਸੋਰ ੫, ੧੫, ੧੨ (613) 


“ਪੰਚ ਪੂਤ ਜਣੇ ਇਕ ਮਾਇ। ”” 
- ਗੋਂਡ ੫, ੧੧, ੩:੧ (865) 


“ਨਾਨਕ ਲੇਖੈ ਮੰਗਿਐ ਅਉਤੁ ਜਣੇਦਾ ਜਾਇ। ”? 
- ਰਾਮ ੩. ਵਾਰ ੧੭ਸ, ੧, ੧:੪ (955) 


- ਸਿਰੀ ੩, ੩੮, ੩੨ (28) 


“ਜਤ ਕਤ ਦੇਖਉ ਤਤ ਰਹਿਆ ਸਮਾਇ। ” 
- ਗਉ ੫. ੧੩੮, ੪:੧ (193) 
(2) ਇੰਦੀਆਂ ਨੂੰ ਵੱਸ ਵਿਚ ਰੱਖਨਾ 
“ਪਤਿ ਵਿਣੁ ਪੁਜਾ ਸਤ ਵਿਣੁ ਸੰਜਮੁ ਜਤ ਵਿਣੁ ਕਾਹੇ ਜਨੇਊਉ। ”” 
੍‌੍ - ਰਾਮ ੧, ਅਸ ੧, ੬੧ (903) 
(3) ਜਦ, ਜਦੋ, ਜਿਸ ਸਮੇ' 
“ਕਰਉ ਸੇਵਾ ਸਤ ਪੁਰਖ ਪਿਆਰੇ ਜਤ ਸੁਨੀਐ ਤਤ ਮਨਿ ਰਹਸਾਉ। ”? 
- ਕੇਦਾ ੫, ੪, ੧:੧ (1120) 
(4) ਜਿਧਰੋ, ਜਿਥੋ” 
“ਰਤਨ ਪਦਾਰਥੁ ਪਰਹਰਿ ਤਿਆਗਿਆ ਜਤ ਕੋ ਤਤ ਹੀ ਆਇਆ। ” (ਜਿਥੋ 
ਆਇਆ ਉਥੋਂ) 
- ਮਲਾ ੧, ੩, ੨੨ (1255) 


(1) (ਸੰ.) ਜੰਤੂ, ਜਨਮ ਲੈਣ ਵਾਲਾ ਜੀਵ, ਹੋਰ ਵੇਖੋ “ਜੰਤਨ” 
“ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ। ”? 


- ਗੂਜ ੫, ਸੋਦ ੫, ੧:੨ (10) 


(2) (ਸੰ.;) ਯੰਤਰ , ਯੰਤਰ 
“ਸੂਐ ਚਾੜਿ ਭਵਾਈਅਹਿ ਜੰਤ। ” 
- ਆਸਾ ੧, ਵਾਰ ਪਸ, ੧, ੨:੯ (465) 





1723 


(3) ਵਾਜਾ 
“ਹਮ ਤੇਰੇ ਜੰਤ ਤੂ ਬਜਾਵਨਹਾਰਾ। ” 
- ਭੈਰ ੫, ੩੧, ੨:੧ (1144) 


(1) (ਸੰ.; ਯਤਨ) ਉਪਾਏ, ਕੋਸ਼ਿਸ਼, ਉਦਮ 
“ਅਵਰਿ ਜਤਨ ਕਹਹੁ ਕਉਨ ਕਾਜ। ” 

- ਗਉਂ ੫, ੭੬, ੨:੩ (178) 
(2) ਇੰਦਰੀਆਂ ਨੂੰ ਵੱਸ ਵਿਚ ਰੱਖ ਕੇ, ਜਤ ਧਾਰਨ ਕਰਕੇ 
“ਇਕਿ ਬਿੰਦੁ ਜਤਨ ਕਰਿ ਰਾਖਦੇ ਸੇ ਜਤੀ ਕਹਾਵਹਿ। ” 

- ਆਸਾ ੧, ਅਸ ੧੪, ੬੧ (419) 

“ਜਤਨ ਭਾਂਤਨ ਤਪਨ ਭੁਮਨ ਅਨਿਕ ਕਥਨ ਕਥਤੇ ਨਹੀ ਥਾਹ ਪਾਈ ਠਾਉ। ” 

- ਕਾਨ ੫, ੩੯, ੨:੧ (1306) 


“ਪ੍ਰਭ ਥਾਨੁ ਤੇਰੋ ਕੇਹਰੋ ਜਿਤੁ ਜੰਤਨ ਕਰਿ ਬੀਚਾਰੁ । ? 
- ਕਾਨ ੫, ੩੭, ੨੨ (1305) 
ਉਦਮ, ਉਪਾਇ, “ਜਤਨ” ਦਾ ਬਹੁ ਵਚਨ 
“ਕੋਟਿ ਜਤਨਾ ਕਰਿ ਰਹੇ ਗੁਰ ਬਿਨੁ ਤਰਿਓ ਨ ਕੋਇ।” 
- ਸਿਰੀ ੫, ੯੪, ੨੨ (51) 


- ਗਉ ੫, ੧੪੨", ੧:੧ (211) 
“ਇੰਦਰੀ ਕੈ ਜਤਨਿ ਨਾਮੁ ਉਚਰੈ। ”” 


- ਗੋਂਡ ਕਬ, ੧੦, ੪:੨ (873) 


ਹੋਰ ਰੂਪ: 


ਜਤਨ - 
“ਸੁਆਨੁ ਪੂਛ ਜਿਉ ਭਇਓ ਨ ਸੂਧਉ ਬਹੁਤੁ ਜਤਨੁ ਮੈ ਕੀਨਉ। ” 
੍‌੍ ੍‌੍ - ਸੋਰ ੯, ੯, ੩:੧ (633) 
ਜਤੰਨੂ - 
“ਹਰਿਹਾ ਸੋਈ ਜਤੰਨੁ ਬਤਾਇ ਸਖੀ ਪ੍ਰਿਉ ਪਾਈਐ। ”” 
- ਫੁਨ ੫, ੧੩:੪ (1362) 
ਜੰਤਰੀਆ --- ਨਿਮਾਣੇ, ਜੀਵ/ਜੰਤ 


“ਤੁਮ ਗੰਭੀਰ ਧੀਰ ਉਪਕਾਰੀ ਹਮ ਕਿਆ ਬਪੁਰੇ ਜੰਤਰੀਆ। ”” 
- ਸਾਰ ੫, ੪੫, ੨੨੧ (1213) 


“ਨਾਨਕ ਜੋ ਤਿਸੁ ਭਾਵੈ ਸੋ ਥੀਐ ਇਨਾ ਜੰਤਾ ਵਸਿ ਕਿਛੁ ਨਾਹਿ। ” 
- ਸਿਰੀ ੧, ਅਸ ੪, ੮੧੩ (55) 
“ਗੁਰਮੁਖਿ ਪਾਈ ਕਿਨੈ ਵਿਰਲੈ ਜੰਤਾ। ” (ਜੀਵ/ਮਨੁੱਖ ਨੇ) 





1724 


- ਆਸਾ ੫, ੩, ੧:੪ (371) 


--- ਜੰਤ, ਜੀਵ 
“ਹੋਹੁ ਕ੍ਰਿਪਾਲ ਦੀਨ ਦੁਖ ਭੰਜਨ ਸਭਿ ਤੁਮ੍ਰੇ ਜੀਅ ਜੰਤਾਇਲੇ। ” 
- ਗੋਂਡ ੫, ੨, ੪:੧ (862) 


“ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਹ। ? 
- ਆਸਾ ੧, ਵਾਰ ੮ਸ, ੧, ੧੪ (467) 


“ਮੈ ਹਰਿ ਹਰਿ ਨਾਮੁ ਵਿਸਾਹੁ ਹੈ ਹਰਿ ਨਾਮੇ ਹੀ ਜਤਿ ਪਤਿ। ” 
- ਸਿਰੀ ੪, ਵਣ ੧, ੫:੪ (82) 
(2) ਜਤੀ, ਇੰਦੀਆਂ ਨੂੰ ਕਾਬੂ ਵਿਚ ਰੱਖਨ ਵਾਲਾ 
“ਜੋਗ ਭੇਖ ਸੰਨਿਆਸੈ ਪੇਖਿਓ ਜਤਿ ਜੰਗਮ ਕਾਪੜਾਏ। ” 
- ਭੈਰ ੫, ੧੫, ੨:੧ (1139) 
ਹੋਰ ਰੂਪ: 
ਜਤੀ - 
“ਗਾਵਨਿ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ । ? 
- ਜਪੁ ੧, ੨੭੨੯ (6) 
“ਛਿਅ ਜਤੀ ਮਾਇਆ ਕੇ ਬੰਦਾ। ” (ਇਹ ਛੇ ਜਤੀ ਹਨ - ਭੈਰੋ, ਹਨੂੰ ਮਾਨ, 
ਲਛਮਣ,ਗੋਰਖ, ਭੀਸ਼ਮ, ਦਤ) 
-ਭੈਰ ਕਬ, ੧੩, ੩੦੧ (1160) 
(3) ਜਿਥੇ 
“ਜਤਿ ਜਾਤ ਜਾਤ ਜਾਤ ਸਦਾ ਸਦਾ ਸਦਾ ਸਦਾ ਕਾਲ ਹਈ। ”” 
- ਕਾਨ ੫, ੫੦, ੧:੨ (1308) 


(1) ਜੰਤਰ ਵਜਾਉਣ ਵਾਲਾ, ਵਜੰਤ੍ਹੀ 


“ਜਸ ਜੰਤੀ ਮਹਿ ਜੀਉ ਸਮਾਨਾ। ” 
- ਗਉਂ ਕਬ, ੮, ੩:੧ (325) 


(2) ਯੰਤਰ ਇਥੇ ਭਾਵ ਕੋਹਲੂ 
“ਆਠ ਪਹਰ ਮਹਾ ਸੂਮੁ ਪਾਇਆ ਜੈਸੇ ਬਿਰਖ ਜੰਤੀ ਜੋਤ । ”” 
-ਕੇਦਾ ੫, ੧੩, ੧੨ (1121) 


“ਜਤੁ ਪਾਹਾਰਾ ਧੀਰਜੁ ਸੁਨਿਆਰੁ । ” 
- ਜਪੁ ੧, ੩੮:੧ (8) 


“ਲੋਭੀ ਜੰਤੁ ਨ ਜਾਣਈ ਭਖੁ ਅਭਖੁ ਸਭ ਖਾਇ। ”” 
- ਸਿਰੀ ੫, ੯੧, ੨:੨ (50) 
“ਨਾਨਕ ਵਜਦਾ ਜੰਤੁ ਵਜਾਇਆ। ” (ਜੀਵ ਰੂਪੀ ਵਾਜਾ) 





1725 


- ਗਉ ੪, ਵਾਰ ੨੪ਸ, ੩, ੨:੬ (313) 
(2) ਵਾਜਾ 
“ਆਆਪੇ ਜੰਤੀ ਜੰਤੁ ਹੈ ਪਿਆਰਾ ਜਨ ਨਾਨਕ ਵਜਹਿ ਵਜਾਇਆ। ” 
- ਸੋਰ ੪, ੪, ੪:੩ (606) 
“ਹਰਿ ਦਾਸਨ ਕੈ ਵਸਿ ਹੈ ਜਿਉ ਜੰਤੀ ਕੈ ਵਸਿ ਜੰਤੁ। ? 
- ਸੋਰ ੪, ਵਾਰ ੨ਪਸ, ੪, ੧:੨ (652) 
“ਕਬੀਰ ਜੋ ਹਮ ਜੰਤੁ ਬਜਾਵਤੇ ਟੂਟਿ ਗਈ“ ਸਭ ਤਾਰ। ” (ਸਰੀਰ ਰੁਪ ਵਾਜਾ) 
੍‌ - ਸਲੋ ਕਬ, ੧੦੩੪੧ (1369) 


“ਤ੍ੇਤੈ ਰਥੁ ਜਤੈ ਕਾ ਜੋਰੁ ਅਗੈ ਰਥਵਾਹੁ । ? 
- ਆਸਾ ੧, ਵਾਰ ੧੩ਸ, ੧, ੧:੪ (470) 


“ਕਰਮ ਸੁਕਰਮੁ ਕਰਾਏ ਆਪੇ ਇਸੁ ਜੰਤੈ ਵਸਿ ਕਿਛੁ ਨਾਹਿ। ? 

- ਸਿਰੀ ੫, ਪਹ, ੪, ੧੫ (77) 
“ਨਾਨਕ ਜਰਾ ਮਰਣ ਭੈ ਨਰਕ ਨਿਵਾਰੈ ਪੁਨੀਤ ਕਰੈ ਤਿਸੁ ਜੰਤੈ । ” 

- ਗਉ ੫. ਛੰਤ ੪, ੧:੪ (249) 


“ਮਤਿ ਸੁਮਤਿ ਤੇਰੈ ਵਸਿ ਸੁਆਮੀ ਹਮ ਜੰਤ ਤੂ ਪੁਰਖੁ ਜੰਤੈਨੀ। ” 
- ਬਿਲਾ ੪, ੫, ੪:੧ (800) 


- ਆਸਾ ਨਾਮ, ੨, ੧":੧ (485) 


(1) ਯੰਤਰ, ਭਾਵ ਸਰੀਰ (ਮਹਾਨਕੋਸ਼) 
“ਜੀਅ ਜੰਤੂ ਸਭ ਤੇਰੇ ਥਾਪੇ। ” (ਜੀਵ ਆਤਮਾ ਤੇ ਸਰੀਰ ਸਭ 
- ਮਾਝ ੫, ੪੬, ੧੨ (107) 


(2) ਜੰਤ, ਜੀਵ 
“ਮਾਇਆ ਕਰਿ ਮੂਲ ਜੰਤਰ ਭਰਮਾਏ। ” 

- ਗਉਂ ੩, ਅਸ ੬, ੪:੧ (232) 
“ਜਗੰਨਾਥ ਸਭਿ ਜੰਤ ਉਪਾਏ ਨਕਿ ਖੀਨੀ ਸਭ ਨਥਹਾਰੇ । ” 

- ਨਟ ੪, ਅਸ ੨, ੮੧ (981) 
(3) ਪਸ਼ੂ 
“ਜੀਅ ਜੰਤ ਸਭਿ ਤਿਸ ਕੇ ਕੀਏ ਸੋਈ ਸੰਤ ਸਹਾਈ। ”? 

- ਸੋਰ ੫, ੫੦, ੧੧ (621) 


““ਜਥ ਕਥ ਰਮਣੰ ਸਰਣੰ ਸਰਬਤ ਜੀਅਣਹ। ”” 
- ਗਾਥਾ ੫, ੧੭੯੧ (1361) 





1726 


“ਰਵਿ ਪ੍ਰਗਾਸ ਰਜਨੀ ਜਥਾ ਗਤਿ ਜਾਨਤ ਸਭ ਸੰਸਾਰ। ”” 
- ਗਉ ਰਵਿ, ਅਸ, ੧, ੫:੧ (346) 
“ਬਿਖਯੰਤ ਜੀਵੰ ਵਸ੍ਰੰ ਕਰੋਤਿ ਨਿਰਤ੍ੰ ਕਰੋਤਿ ਜਥਾ ਮਰਕਟਹ। ” (ਵਾਂਗ) 
- ਸਸ ੫, ੪੭, ੨ (1358) 


“ਜਦਹੁ ਸੀਆ ਵੀਆਹੀਆ ਲਾੜੇ ਸੋਹਨਿ ਪਾਸਿ। ”? 
- ਆਸਾ ੧, ਅਸ ੧੧, ੨੯੧ (417) 


(1) ਜਿੰਦਆਰਿ - ਜਿੰਦ ਦਾ ਵੈਰੀ (ਕੋਸ਼), ਅਵੈੜਾ ਭਾਵ ਜਮ (ਸ਼ਬਦਾਰਥ, ਦਰਪਣ 
(ਫਾ. ਜੰਦਾਲ), ਗਵਾਰ, ਜ਼ਾਲਮ ਸ਼ਬਦਾਰਥ, ਮਹਾਨਕੋਸ਼) 
“ਉਠਿ ਚਲਿਆ ਪਛੁਤਾਇਆ ਪਰਿਆ ਵਸਿ ਜੰਦਾਰ।” 

-ਸਿਰੀ ੫, ੭੪, ੧:੩ (43) 


ਹੋਰ ਰੂਪ: 


ਜੰਦਾਰਾ - 
“ਪੂਰਾ ਸਤਿਗੁਰੁ ਕਬਹੂੰ ਨ ਸੇਵਿਆ ਸਿਰਿ ਠਾਢੇ ਜਮ ਜੰਦਾਰਾ। ” 
- ਸਿਰੀ ੫, ਪਹ ੪, ੨:੪ (77) 
(ਵੱਡਾ ਡੰਡਾ (ਕੋਸ਼) ਜਮ ਸਿਰ ਵਿਚ ਵਡਾ ਮੋਟਾ ਡੰਡਾ ਮਾਰਦਾ ਹੈ) 
- ਅਵੈੜ (ਸ਼ਬਦਾਰਥ, ਨਿਰਣੈ, ਦਰਪਣ) 


€) 


ਜੰਦਾਰੁ - 
“ਜਮ ਜੰਦਾਰੁ ਨ ਲਗਈ ਇਉ ਭਉਜਲੁ ਤਰੈ ਤਰਾਸਿ। ” 


- ਸਿਰੀ ੧, ੨੧, ੨੩ (22) 
ਜੰਦਾਰੇ - 
“ਕੋਈ ਜਾਇ ਮਿਲੈ ਹੁਣਿ ਓਨਾ ਨੋ ਤਿਸੁ ਮਾਰੇ ਜਮੁ ਜੰਦਾਰੇ। ? 
- ਗਉਂ ੪, ਵਾਰ ੧੪ਸ, ੪, ੧:੪ (307) 
(ਸੰ.;) ਜੋ 
(1) “ਪਰਮਦਭੁਤੰ ਪਰਕ੍ਰਿਤਿ ਪਰੰ ਜਦਿ ਚਿੰਤਿ ਸਰਬ ਗਤੰ। ” (ਜੋ ਚਿੰਤਨ ਤੋਂ ਪਰਾਂ 
ਹੈ) 
- ਗੂਜ ਜੈਦੇ, ੧, ੧:੨ (526) 
“ਲੋਭਾਦਿ ਦ੍ਰਿਸਟਿ ਪਰ ਗ੍ਰਿਹਿ ਜਦਿ ਬਿਧਿ ਆਚਰਣ । ” (ਜੋ ਵਿਧੀ ਤੋ ਰਹਿਤ ਹਨ) 
- ਗੂਜ ਜੈਦੇ, ੧, ੩:੧ (526) 
(2) ਜਦੋ, ਜਿਸ ਵਕਤ 
“ਦੂਖੁ ਤਦੇ ਜਦਿ ਵੀਸਰੈ ਸੁਖੁ ਪ੍ਰਭ ਚਿਤਿ ਆਏ । ” 
- ਬਿਲਾ ੫, ੫੦, ੧":੧ (813) 


(1) ਸਮੂਹ 
“ਆਖਹਿ ਸੁਰਿ ਨਰ ਮੁਨਿ ਜਨ ਸੇਵ। ? 
- ਜਪੁ ੧, ੨੬:੧੮ (6) 


(2) ਭਗਤ, ਸਾਧੂ 
“ਹਰਿ ਜਨ ਕੇ ਵਡ ਭਾਗ ਵਡੇਰੇ ਜਿਨ ਹਰਿ ਹਰਿ ਸਰਧਾ ਹਰਿ ਪਿਆਸ। ” 





1727 


- ਗੂਜ ੪, ਸੋਦ ੪, ੧੧ (10) 
“ਹਰਿ ਧਿਆਵਹਿ ਹਰਿ ਧਿਆਵਹਿ ਤੁਧ ਜੀ, ਸੇ ਜਨ ਜੁਗ ਮਹਿ ਸੁਖਵਾਸੀ। ”” 
- ਆਸਾ ੪, ਸੋਪੁ ੧, ੩:੧ (11) 
“ਦੁਸਟਾ ਸੇਤੀ ਪਿਰਹੜੀ ਜਨ ਸਿਉ ਵਾਦੁ ਕਰੰਨ੍। ” (ਹਰਿ ਜਨ ਅਰਥਾਤ ਭਗਤ) 
- ਬਿਲਾ ੪, ਵਾਰ ੧੨ਸ, ੩, ੧:੫ (854) 
(3) ਮਨੁੱਖ, ਲੋਕ, ਪ੍ਰਾਣੀ 
“ਸੇ ਜਨ ਸਬਦੇ ਸੋਹਣੇ ਤਿਤੁ ਸਚੈ ਦਰਬਾਰਿ। ” (ਉਸ ਸੱਚੇ ਦਰਬਾਰ ਵਿਚ ਉਹੋ ਲੋਕ 
ਨਾਮ ਦੇ ਸਵਾਰੇ ਹੋਏ ਲਗਣਗੇ) 
- ਸਿਰੀ ੩, ੬੦, ੨:੩ (37) 
“ਸੇ ਜਨ ਸਚੇ ਨਿਰਮਲੇ ਜਿਨ ਸਤਿਗੁਰ ਨਾਲਿ ਪਿਆਰੁ । ” 
- ਸਿਰੀ ੩, ਅਸ ੧੯, ੫:੧ (65) 
“ਲੋਕੁ ਧਿਕਾਰੁ ਕਹੈ ਮੰਗਤ ਜਨ ਮਾਗਤ ਮਾਨੁ ਨ ਪਾਇਆ। ” 
- ਰਾਮ ੧, ੮, ੪:੧ (878) 
ਹੋਰ ਰੂਪ: 
ਜੰਨ - 
“ਫੁਨਿ ਤਰਹਿ ਤੇ ਸੰਤ ਹਿਤ ਭਗਤ ਗੁਰੁ ਗੁਰੁ ਕਰਹਿ ਤਰਿਓ ਪ੍ਰਹਲਾਦੁ ਗੁਰ ਮਿਲਤ 
ਮੁਨਿ ਜੰਨ ਰੇ।” 
- ਸਵ ੪, ਨਲ ੧੬੩ (1401) 
(4) ਦਾਸ, ਸੇਵਕ 
“ਬਿਖ ਭਉਜਲ ਡੁਬਦੇ ਕਢਿ ਲੈ ਜਨ ਨਾਨਕ ਕੀ ਅਰਦਾਸਿ। ” 
- ਸਿਰੀ ੪, ੬੫, ੪:੩ (40) 
“ਪ੍ਰਭੁ ਤੇ ਜਨੁ ਜਾਨੀਜੈ ਜਨ ਤੇ ਸੁਆਮੀ। ” 
- ਸਿਰੀ ਰਵਿ, ੧, ੨੨ (93) 
“ਕਰਿ ਕਿਰਪਾ ਪ੍ਰਭ ਆਪਣੀ ਜਨ ਧੂੜੀ ਸੰਗਿ ਸਮਾਉ। ” (ਸੇਵਕਾਂ ਦੀ ਧੂੜੀ ਵਿਚ 
ਸਮਾਇਆ ਰਹਾਂ) 
- ਮਾਝ ੫, ਦਿਨ, ੪:੩ (137) 


(5) (ਫਾ. ਜ਼ਨ, ਇਸਤ੍ਰੀ, ਔਰਤ, ਬੀਵੀ, ਜੋਰੂ) 
“ਜਨ ਪਿਸਰ ਪਦਰ ਬਿਰਾਦਰਾਂ, ਕਸ ਨੇਸ ਦਸਤੰਗੀਰ। ”? 

- ਤਿਲੰ ੧, ੧, ੨:੧ (721) 
“ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ। 


- ਰਾਮ ਬਸ, ਵਾਰ ੩:੮ (967) 


“ਚਮਰਟਾ ਗਾਂਠਿ ਨ ਜਨਈ। ”? 
- ਸੋਰ ਰਵਿ, ੭, ੧":੧ (659) 


“ਗਾਥਾ ਗੂੜ ਅਪਾਰ ਸਮਝਣੰ ਬਿਰਲਾ ਜਨਹ। ”” 
- ਗਾਥਾ ੫, ੧੦੧ (1360) 
“ਸਤਿਗੁਰ ਪੂਰਿ ਜਨਹ ਕੀ ਆਸਾ। ” ( ਬਹੁ ਵਚਨ, ਮਨੁੱਖਾਂ, ਲੋਕਾਂ) 





1728 


- ਸਵ ੪, ਕਲ ੧:੪ (1396) 


“ਅੰਮ੍ਰਿਤੁ ਨਾਮੁ ਤੁਮਾਰਾ ਠਾਕੁਰ ਏਹੁ ਮਹਾ ਰਸ ਜਨਹਿ ਪੀਓ। ” 
- ਆਸਾ ੫, ੪2, ੧੧ (382) 
“ਰੋਗ ਸੋਗ ਦੁਖ ਜਰਾ ਮਰਾ ਹਰਿ ਜਨਹਿ ਨਹੀ ਨਿਕਟਾਨੀ। ” (ਦਾਸਾਂ) 
- ਟੋਡੀ ੫, ੧, ੨:੧ (711) 


ਪ੍ਰਾ ਣੀਓ, ਜਨੋ ਪੁਰਸ਼ੋ (ਬਹੁ-ਵਚਨ) 
“ਸੰਤ ਜਨਹੁ ਮਿਲਿ ਭਾਈਹੋ ਸਚਾ ਨਾਮੁ ਸਮਾਲਿ। ”? 
- ਸਿਰੀ ੫, ੯੦, ੧:੧ (49) 
(1) ਮਾਨੋ, ਜਿਵੇ ਕਿ 
“ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ। ”” 
- ਧਨਾ ੧, ਸੋਹ ੩, ੧:੧ (13) 
(2) ਮਿਥਲਾਪੁਰੀ ਦਾ ਰਾਜਾ ਜੋ ਗੁਹਿਸਥੀ ਹੁੰਦਾ ਹੋਇਆ ਵੀ ਧਰਮਾਤਮਾ ਸੀ ਅਤੇ 
ਰਾਜਜੋਗ ਦਾ ਪ੍ਰਤੀਕ ਬਣ ਗਿਆ, ਸੀਤਾ ਦਾ ਪਿਤਾ ਤੇ ਸ੍ਰੀ ਰਾਮਚੰਦਰ ਜੀ ਦਾ ਸਹੁਰਾ 
“ਜਾਤ ਨਜਾਤਿ ਦੇਖਿ ਮਤ ਭਰਮਹੁ ਸੁਕ ਜਨਕ ਪਗੀ” ਲਗਿ ਧਿਆਵੈਗੋ । ” 
- ਕਾਨ ੪, ਅਸ ੨, ੭:੧ (1309) 
“ਜਨਕ ਜਨਕ ਬੈਠੇ ਸਿੰਘਾਸਨਿ ਨਉ ਮੁਨੀ ਧੂਰਿ ਲੈ ਲਾਵੈਗੋ । ” 
- ਕਾਨ ੪, ਅਸ ੨, ੮:੧ (1309) 
(ਪਹਿਲੇ “ਜਨਕ? ਦੇ ਅਰਥ “ਗਿਆਨਵਾਨ” ਜਾਣਨ ਵਾਲਾ ਹੈ। ਮਹਾਨਕੋਸ਼ ਇਸ ਦੇ 
ਅਰਥ ਪੈਦਾ ਕਰਨ ਵਾਲਾ ਪਿਤਾ, ਕਰਤਾਰ ਕਰਦੇ ਹਨ) 
(3) ਪੁਰਸ਼ਾਂ ਤੋ 
“ਹਰਿ ਕੇ ਸੰਤ ਜਨਾ ਮਹਿ ਹਰਿ ਹਰਿ ਤੇ ਜਨ ਉਤਮ ਜਨਕ ਜਨਾਕ। ” (ਉਤਮ ਜਨਾਂ 
ਤੋਂ ਵੀ ਉਤਮ ਜਨ) 
- ਕਾਨ ੪, ੪, ੩:੧ (1295) 
(4) ਗਿਆਨਵਾਨ, ਜਾਣਨਵਾਲਾ 
“ਜਨਕ ਜਨਕ ਬੈਠੇ ਸਿੰਘਾਸਨਿ ਨਉ ਮੁਨੀ ਧੂਰਿ ਲੈ ਲਾਵੈਗੋ । ” 
- ਕਾਨ ੪, ਅਸ ੨, ੮੧ (1309) 
(“ਮਹਾਨਕੋਸ਼! ਜਨਕ ਜਨਕ? ਦੇ ਅਰਥ “ਜਨਕ (ਪਿਤਾ ਕਰਤਾਰ) ਦੇ ਜਨਾਉਣ 


“ਗੁਰ ਅਰਜੁਨ ਕਲੂਚਰੈ ਤੈ ਜਨਕਹ ਕਲਸੁ ਦੀਪਾਇਅਉ। ” 
- ਸਵ ੫, ਕਲ ੯:੪ (1408) 


(ਗਿਆਨ ਦੇ ਕਲਸ ਨੂੰ ਚਮਕਾਇਆ ਹੈ) 


ਜਨਕਾਦਿ _--- ਰਾਜਾ ਜਨਕ ਆਦਿਕ, ਵੇਖੋ ਜਨਕ (2) 
“ਗਾਵਹਿ ਜਨਕਾਦਿ ਜੁਗਤਿ ਜੋਗੇਸੁਰ ਹਰਿ ਰਸ ਪੂਰਨ ਸਰਬ ਕਲਾ। ” 





1729 


- ਸਵ ੧, ੩:੧ (1389) 


ਰਾਜੇ ਜਨਕ ਨੇ, ਵੇਖੋ “ਜਨਕ? (2) 
“ਗੁਰਮੁਖਿ ਜਨਕਿ ਹਰਿ ਨਾਮਿ ਲਿਵ ਲਾਈ। ” 
- ਵਡ ੪, ਵਾਰ ੧੩:੨ (591) 


““ਜਨਕੁ ਸੋਇ ਜਿਨਿ ਜਾਣਿਆ ਉਨਮਨਿ ਰਥੁ ਧਰਿਆ। ” 
- ਸਵ ੪, ਕਲ ੧੩:੧ (1398) 
(2) ਰਾਜਾ ਜਨਕ, ਵੇਖੋ ਜਨਕ (2) 
“ਭਗਤਿ ਜੋਗ ਕੈ ਜੈਤਵਾਰੁ ਹਰਿ ਜਨਕੁ ਉਪਾਯਉ। ” 
- ਸਵ ੫, ਕਲ ੧:੯ (1407) 
(ਜਨ-ਖੇ) ਜਨਾਂ (ਭਗਤ ਜਨਾਂ) ਦੇ (ਸ਼ਬਦਾਰਥ, ਦਰਪਣ); ਭਗਤ ਜਨਾਂ ਦੀ ਕ੍ਰਿਪਾ 
ਨਾਲ (ਮਹਾਨਕੋਸ਼) 
“ਅਵਗਨਿਆਰੇ ਪਾਥਰ ਭਾਰੇ ਹਰਿ ਤਾਰੇ ਸੰਗਿ ਜਨਖੇ । ”” 
- ਨਟ ੪, ੩, ੩:੨ (976) 
(ਜਨ%ਗੇ) ਦਾਸ ਦੀ, ਸੇਵਕ ਦੀ 
“ਗੁਨ ਗਾਵਤ ਛੀਪਾ ਦੁਸਟਾਰਿਓ ਪ੍ਰਭਿ ਰਾਖੀ ਪੈਜ ਜਨਗੇ। ? 
- ਨਟ ੪, ੪, ੨੨ (976) 


“ਸੁਖ ਕੈ ਹੇਤਿ ਬਹੁਤੁ ਦੁਖੁ ਪਾਵਤ ਸੇਵ ਕਰਤ ਜਨ ਜਨ ਕੀ। ? 
- ਆਸਾ ੯, ੧, ੧:੧ (411) 


““ਜਨਨਿ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ।” 
- ਗੂਜ ੫, ਸੋਦ ੫, ੨:੧ (10) 
“ਧਨੁ ਜਨਨੀ ਜਿਨਿ ਜਾਇਆ ਧੰਨੁ ਪਿਤਾ ਪਰਧਾਨੁ । ? 


- ਸਿਰੀ ੩, ੪੯, ੧:੧ (32) 


“ਹਰਿ ਜਨ ਹਰਿ ਹਰਿ ਨਾਮਿ ਸਮਾਣੇ ਦੁਖੁ ਜਨਮ ਮਰਣ ਭਵ ਖੰਡਾ ਹੇ। ” 
- ਗਉ ੪, ਸੋਹ ੪, ੩:੧ (13) 


ਹੋਰ ਰੂਪ: 
ਜਨਮੰ - 
“ਜਨਮੰ ਤ ਮਰਣੰ ਹਰਖੰ ਤ ਸੋਗੰ ਭੋਗੰ ਤ ਰੋਗੰ।” 


- ਸਸ ੫, ੧੨੯੧ (1355) 
(2) ਜੂਨ (ਭਾਵ) ਜੀਵਨ 





1730 


“ਉਨ ਜਨਮ ਜਨਮ ਕੀ ਮੈਲੁ ਉਤਰੈ ਨਿਰਮਲ ਨਾਮੁ ਦ੍ੜਾਇ। ”? 

- ਸਿਰੀ ੪, ੬੬, ੪:੨ (40) 
“ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ। ”” 

- ਮਾਝ ੫, ਬਾਰਾ ੯:੩ (135) 


- ਗਉਂ ੫, ੭੨, ੧:੧ (176) 


“ਨਾਨਕ ਸਾਧ ਕੈ ਸੰਗਿ ਸਫਲ ਜਨੰਮ। ”” 
- ਗਉ ੫. ਸੁਖ ੭, ੫:੧ (272) 
“ਹੋਛਉ ਕਾਜੁ ਅਲਪ ਸੁਖ ਬੰਧਨ ਕੋਟਿ ਜਨੰਮ ਕਹਾ ਦੁਖ ਭਉ।” 
- ਸਮੁ ੫, ੨"੧੫ (1387) 


ਜਨਮਸਿ ---- (ਜਨਮ-ਮਸਿ) ਜਨਮ ਹੈ, ਜੀਵਨ ਹੈ 


“ਨਿਹਫਲੰ ਤਸਿ ਜਨਮਸਿ ਜਾਵਤੁ ਬ੍ਰਹਮ ਨ ਬਿੰਦਤੇ। ? 
- ਮਾਝ ੧, ਵਾਰ ੨੩ਸ, ੨. ੨੯੧ (148) 


ਹੋਰ ਰੂਪ: 


ਜਨਮਸੂ - 
ਵੀ ਨ ਤਸ੍ ਜਨਮਸ੍ਰ ਜਾਵਦ ਬੂਹਮ ਨ ਬਿੰਦਤੇ । ” 


- ਸਸ ੧, ੨੧ (1353) 


““ਹਤੇ ਦੂਖ ਜਨਮਹ ਮਰਨ ਸੰਤਸੰਗ ਪਰਤਾਪ। ” 
- ਗਉ ੫. ਬਾਅ ੫੧:੪ (260) 
ਹੋਰ ਰੂਪ: 
ਜਨਮਹਿ - 
“ਭਰਮੇ ਭੂਲੇ ਫਿਰਨਿ ਦਿਨ ਰਾਤੀ ਮਰ ਜਨਮਹਿ ਜਨਮੁ ਗਵਾਵਣਿਆ। ” (ਜੰਮਦੇ) 
- ਮਾਝ ੩, ਅਸ ੧੧, ੭:੩ (116) 


- ਗਉ ੫. ਬਾਅ ੬:੨ (251) 
“ਪਾਇ ਠਗਉਰੀ ਆਪਿ ਭੁਲਾਇਓ ਜਨਮਤ ਬਾਰੋ ਬਾਰ। ” (ਜੰਮਦਾ ਹੈ) 
- ਸਾਰ ੫, ੧੦੧, ੧੧੧ (1223) 


“ਆਵਹਿ ਜਾਹਿ ਅਨੇਕ ਮਰਿ ਮਰਿ ਜਨਮਤੇ । ”” 
- ਸ਼ੂਹੀ ੫, ਅਸ ੫, ੫:੧ (762) 


ਜਨਮਨਹ ---- ਜਨਮ, ਪੈਦਾਇਸ਼, ਹੋਂਦ, ਵਜੂਦ 
“ਚਰਨ ਕਮਲ ਨਹ ਭਜੰਤ ਤ੍ਰਿਣ ਸਮਾਨਿ ਧ੍ਰਿਗੁ ਜਨਮਨਹ । ”? 





1731 


- ਸਸ ੫, ੬੩੦੩ (1359) 


ਜਨਮੜਾ ---- ਜਨਮ, ਪੈਦਾਇਸ਼ 
“ਨਾਨਕ ਸਿਝਿ ਇਵੇਹਾ ਵਾਰ ਬਹੁੜਿ ਨ ਹੋਵੀ ਜਨਮੜਾ। ” 
- ਮਾਰੂ ੫, ਵਾਰ ੭ਸ, ੫, ੧:੨ (1096) 
ਜਨਮੜੀਆਹ - ਜਨਮ ਦੀਆਂ, ਪੈਦਾ ਹੁੰਦੀਆਂ 
“ਮੰਘਿਰਿ ਪੁਭੁ ਆਰਾਧਣਾ ਬਹੁੜਿ ਨ ਜਨਮੜੀਆਹ। ” 
- ਮਾਝ ੫, ਬਾਰਾ ੧੦:੯ (135) 


“ਇਹੁ ਮਨੁ ਪੰਚ ਤਤੁ ਤੇ ਜਨਮਾ। ” 
- ਆਸਾ ੧, ਅਸ ੮, ੩੯੧ (415) 

(2) ਜਨਮ, ਹੋਦ ਵਿਚ ਆਉਣਾ, ਜੀਵਨ 
“ਸੋ ਸੁਖੀਆ ਧੰਨੁ ਉਸੁ ਜਨਮਾ ਨਾਨਕ ਤਿਸੁ ਬਲਿਹਾਰੀ। ” 

- ਸੋਰ ੫, ੨, ੨੨ (712) 
ਹੋਰ ਰੂਪ: 
ਜਨੰਮਾ - 
“ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਜਨ ਨਾਨਕ ਸਫਲੁ ਜਨੰਮਾ। ” 

- ਬਿਲਾ ੪, ੨, ੪:੨ (799) 
(3) ਜੂਨ 


“ਸਾਧਸੰਗਤਿ ਕੈ ਬਲਿ ਬਲਿ ਜਾਈ ਬਹੁੜਿ ਨ ਜਨਮਾ ਧਾਇ। ” (ਫਿਰ ਜੂਨ ਵਿਚ 
ਨਹੀਂ ਧਾਉਣਾ ਪੈਦਾ) 


- ਸਾਰ ੫, ੯੮, ੨੧ (1223) 


- ਭੈਰ ੫, ੧, ੧੨ (1136) 


ਜਨਮਾਂਤੁ ---- ਜਨਮਾਂਤਰ, ਹੋਰ ਜਨਮ (ਸ਼ਬਦਾਰਥ, ਮਹਾਨਕੋਸ਼) ਜਨਮ ਦੇ ਅੰਤ ਭਾਵ ਜਨਮ ਮਰਣ 
(ਕੋਸ਼) 
“ਮੇਟਿਆ ਜਨਮਾਂਤੁ ਮਰਣ ਭਉ ਭਾਗਾ ਚਿਤੁ ਲਾਗਾ ਸੰਤੋਖ ਸਰੇ। ? 
- ਸਵ ੪, ਕਲ ੪:੩ (1397) 
---- ਜਨਮ ਧਾਰਦੇ 
“ਦੀਈ ਭਵਾਰੀ ਪੁਰਖਿ ਬਿਧਾਂਤੈ ਬਹੁਰਿ ਬਹੁਰਿ ਜਨਮਾਧੇ। ” 
- ਆਸਾ ੫, ੧੨੬, ੩੧੨ (403) 
(1) ਜਨਮ ਲੈ ਕੇ, ਪੈਦਾ ਹੋ ਕੇ 
“ਗਿਆਨੁ ਧਿਆਨੁ ਗੁਣ ਸੰਜਮੁ ਨਾਹੀ ਜਨਮਿ ਮਰਹੁਗੇ ਝੂਠੇ। ” 
- ਸਿਰੀ ੧, ਪਹ ੨, ੨:੪ (75) 
(2) ਜਨਮ-ਮਰਨ/ਜੂਨਾਂ ਵਿਚ 





1732 


- ਮਾਝ ੫, ੯, ੪੨ (97) 
“ਐ ਜੀ ਕਾਲੁ ਸਦਾ ਸਿਰ ਉਪਰਿ ਠਾਢੇ ਜਨਮਿ ਜਨਮਿ ਵੈਰਾਈ। ” (ਹਰ ਜਨਮ ਹਰ 
ਜੂਨ ਦਾ) 
੍‌੍ - ਗੂਜ ੧, ਅਸ ੩, ੩:੧ (504) 
(3) ਜਨਮ ਵਿਚ, ਪੈਦਾਇਸ਼ ਵਿਚ 
“ਨਾਨਕ ਤਤੁ ਤਤ ਸਿਉ ਮਿਲਿਆ ਪੁਨਰਪਿ ਜਨਮਿ ਨ ਆਹੀ। ”” 
- ਗਉਂ ੩, ੩੫, ੪:੨ (162) 
“ਪੂਰਬ ਜਨਮਿ ਕਰਮ ਭੂਮਿ ਬੀਜੁ ਨਾਹੀ ਬੋਇਆ। ” (ਜਨਮ ਵਿਚ) 
- ਆਸਾ ਕਬ, ੨੩, ੧":੨ (481) 
(4) ਜਨਮ ਤੋਂ” ਹੀ, ਮੁੱਢ/ਸ਼ੁਰੂ ਤੋ ਹੀ 
“ਜੇ ਜਾਣਾ ਬਗੁ ਬਪੁੜਾ ਤ ਜਨਮਿ ਨ ਦੇਦੀ ਅੰਗੁ । ” 
- ਵਡ ੪, ਵਾਰ ੧ਸ, ੩, ੨:੨ (585) 


ਜਨਮਿਓ ---- ਜੰਮਿਆ, ਧੈਦਾ ਹੋਇਆ 
“ਕਬੀਰ ਐਸਾ ਕੋਈ ਨ ਜਨਮਿਓ ਅਪਨੈ ਘਰਿ ਲਾਵੈ ਆਗਿ। ” 
- ਸਲੋ ਕਬ, ੪੨੧ (1366) 


- ਗਉ ੩, ੩੧, ੨੨ (161) 


“ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ। ”” 
- ਆਸਾ ੫, ਸੋਪੁ ੪, ੧੨ (12) 
“ਬਿਨੁ ਬੂਝੇ ਕਰਮ ਕਮਾਵਣੇ ਜਨਮੁ ਪਦਾਰਥੁ ਖੋਇ। ” (ਮਨੁੱਖਾ ਜਨਮ) 
- ਸਿਰੀ ੩, ੫੦, ੧:੨ (33) 


ਹੋਰ ਰੂਪ: 
ਜਨੰਮ - 
“ਨਾਨਕ ਸਫਲ ਜਨੰਮੁ ਜੈ ਘਟਿ ਵੁਠਾ ਸਚੁ ਧਣੀ। ” 
- ਵਡ ੫. ਛੰਤ ੨, ੩ਸ:੨ (577) 


(2) ਪੈਦਾਇਸ਼, ਜੰਮਣ 
“ਨਾਨਕ ਬਧਾ ਘਰੁ ਤਹਾਂ ਜਿਥੈ ਮਿਰਤੁ ਨ ਜਨਮੁ ਜਰਾ। ? 
- ਸਿਰੀ ੫, ੭੬, ੪੩ (44) 
“ਜਨਮੁ ਜਰਾ ਮਿਰਤੁ ਜਿਸੁ ਵਾਸਿ। ” 
- ਗਉਂ ੫, ੧੫੬, ੩:੧ (197) 
“ਇਸੁ ਮਾਰੀ ਬਿਨੁ ਜਨਮੁ ਨ ਮਿਟੈ। ” (ਭਾਵ ਆਵਣ ਜਾਣ, ਜਨਮ ਮਰਨ) 
- ਗਉ ੫, ਅਸ ੫. ੬:੩ (238) 
“ਬਿਨੁ ਸਤਿਗੁਰ ਸੇਵੇ ਜਨਮੁ ਨ ਛੋਡੈ ਜੇ ਅਨੇਕ ਕਰਮ ਕਰੈ ਅਧਿਕਾਈ। ”! (ਜਨਮ 
ਮਰਨ) 
- ਸੋਰ ੩, ਅਸ ੧, ੭:੧ (638) 
(3) ਜੀਵਨ ਦਾ ਮਨੋਰਥ (ਭਾਵ) 





1733 


“ਜਨਮੁ ਜੀਤਿ ਮਰਣਿ ਮਨੁ ਮਾਨਿਆ। ” 
- ਗਉਂ ੧, ੮, ੨:੧ (153) 


(1) ਜੰਮੇ/ਜਨਮ ਧਾਰਣ ਕੀਤਾ, ਜਨਮ ਲਿਆ 
“ਜਨਮੇ ਸੂਤਕੁ ਮੂਏ ਫੁਨਿ ਸੂਤਕੁ ਸੂਤਕ ਪਕਜ ਬਿਗੋਈ। ” 
- ਗਉਂ ਕਬ, ੪੧, ੧:੨ (331) 
(2) ਜਨਮ ਤੇ, ਜੰਮਣ ਸਮੇ' 
“ਜਨਮੇ ਕਉ ਵਾਜਹਿ ਵਾਧਾਏ। ”” 
- ਮਾਰੂ ੧, ਸੋਲਾ ੧੨, ੭:੧ (1032) 


ਜਨਮ ਵਿਚ, ਜੂਨ ਵਿਚ 
“ਜਿਨ ਹਰਿ ਕਾ ਨਾਮੁ ਨ ਚੇਤਿਓ ਬਾਦਹਿ ਜਨਮੇ” ਆਇ। ” 
- ਸਲੋ ਕਬ, ੯੪੨ (1369) 


ਜਨਮੇਜਾ ---- ਇਕ ਕੌਰਵਵੰਸ਼ੀ ਰਾਜਾ ਜੋ ਅਰਜਨ ਦਾ ਪੜਪੋਤਾ ਸੀ, ਇਸ ਦੇ ਪਿਤਾ ਪਰੀਖਤ ਦੀ ਮੌਤ 
ਸਰਪ ਤਰਸ਼ਕ ਦੇ ਡੱਸਣ ਕਰਕੇ ਹੋਈ, ਇਸ ਨੇ ਬਦਲੇ ਵਜੋ ਸਰਪਮੇਧ ਯੱਗ ਕਰਕੇ 
ਅਨੇਕ ਸੱਪਾਂ ਨੂੰ ਨਸ਼ਟ ਕੀਤਾ। ਰਿਸ਼ੀ ਬਿਆਸ ਦੀ ਹੋਣੀ ਦੇ ਅਟੱਲ ਹੋਣ ਦੀ ਸਿਖਿਆ 
ਨੂੰ ਇਸ ਨੇ ਨਾ ਮੰਨਿਆ। ਰਿਸ਼ੀ ਨੇ ਇਸ ਦਾ ਭਵਿੱਖ ਵੇਖ ਕੇ ਇਸ ਨੂੰ ਚਿਤਾਵਨੀ 
ਦਿੱਤੀ ਕਿ ਉਹ ਯੱਗ ਕਰਦਿਆਂ 18 ਬ੍ਰਾਹਮਣ ਦਾ ਘਾਤ ਕਰੇਗਾ ਤੇ ਫਲ ਵਜੋ ਉਸ ਨੂੰ 
ਕੋਹੜ ਹੋਵੇਗਾ। ਮਨੁੱਖੀ ਸਿਆਣਪ ਦੇ ਵਿਸ਼ਵਾਸੀ ਨੇ ਕਈ ਹੀਲੇ ਕੀਤੇ ਪਰ ਬਚ ਨਾ 
ਸਕਿਆ। ਅੰਤ ਕੋਹੜ ਤੋ ਮੁਕਤੀ ਮਹਾਂ ਭਾਰਤ ਦੀ ਕਥਾ ਸੁਣ ਕੇ ਹੋਈ। ਇਸ ਨੂੰ 
ਸੱਪਾਂ ਦਾ ਵੈਰੀ ਰਾਜਾ ਕਰਕੇ ਵੀ ਜਾਣਿਆ ਜਾਂਦਾ ਹੈ। 
“ਰੋਵੈ ਜਨਮੇਜਾ ਖੁਇ ਗਇਆ। ” 
- ਰਾਮ ੧, ਵਾਰ ੧੪ਸ, ੧, ੧:੧੧ (954) 
“ਰਾਜਾ ਜਨਮੇਜਾ ਦੇ ਮੱਤੀ ਬਰਜਿ ਬਿਆਸਿ ਪੜਾਇਆ। ” 
- ਪੁਭਾ ੧, ਅਸ ੪, ੪:੧ (1344) 


ਹੋਰ ਰੂਪ: 
ਜਨਮੇਜੈ - 
“ਜਨਮੇਜੈ ਗੁਰ ਸਬਦੁ ਨ ਜਾਨਿਆ। ”” 


- ਗਉ ੧, ਅਸ ੯, ੧੦:੧ (225) 


(1) ਜੰਮਦਾ/ਪੈਦਾ ਹੁੰਦਾ/ਜਨਮ ਧਾਰਦਾ ਹੈ 
“ਆਵਣੁ ਜਾਣੁ ਨ ਚੁਕਈ ਮਰਿ ਜਨਮੈ ਹੋਇ ਖੁਆਰੁ । ? 
- ਸਿਰੀ ੧, ੧੩, ੩:੩ (19) 
(2) ਜਨਮ, ਹੋਂਦ ਵਿਚ ਆਉਣ, ਪੈਦਾਇਸ਼ 
“ਜਨਮੈ ਕਾ ਫਲੁ ਪਾਇਆ। ”” 
- ਮਾਝ ੫, ਅਸ ੩੮, ੭੧੨ (132) 


(1) ਸਮੂਹ 
“ਮੇਰੇ ਭਾਈ ਜਨਾ ਕੋਈ ਮੋ ਕਉ ਹਰਿ ਪ੍ਰਭੁ ਮੇਲਿ ਮਿਲਾਇ। ”” 
- ਸਿਰੀ ੪, ੬੮, ੧":੧ (41) 





1734 


“ਤਾ ਚੇ ਹੰਸਾ ਸਗਲੇ ਜਨਾਂ। ” (ਜੀਵ ਸਮੂਹ) 

- ਧਨਾ ਨਾਮੁ, ੪, ੧੨ (693) 
ਜੰਨਾਂ - 
“ਨਾ ਚੰਤੀ ਗੋਪੀ ਜੰਨਾ। ”” 

- ਧਨਾ ਨਾਮ, ੪, ੨੯੧ (693) 
(2) ਪੁਰਸ਼, ਵਿਅਕਤੀ 
“ਅਵਰਿ ਪੰਚ ਹਮ ਏਕ ਜਨਾ ਕਿਉ ਰਾਖਉ ਘਰ ਬਾਰੁ ਮਨਾ। ” (ਨਿਮਾਣਾ 


ਵਿਅਕਤੀ) 
- ਗਉ ੧, ੧੪, ੧੧ (155) 
“ਅੰਮ੍ਰਿਤ ਕੇਲ ਕਰੇ ਨਿਤ ਕਾਮਣਿ ਅਵਰਿ ਲੁਟੇਨਿ ਸੁ ਪੰਚ ਜਨਾ। ” 
- ਗਉ ੧, ੧੪, ੨੨ (155) 
“ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ। ”” 
- ਆਸਾ ੧, ਪਟੀ ੨੧੨ (433) 
“ਰਾਖਨਹਾਰੁ ਸਮਾਰਿ ਜਨਾ। ? (ਹੇ ਮਨੁੱਖ) 
- ਰਾਮ ੫, ਅਸ ੨, ੧੧ (913) 


- ਭੈਰ ਨਾਮ, ੬, ੩੨ (1164) 


- ਗਉਂ ੫, ੧੪੨, ੧":੧ (194) 
“ਕੋਟਿ ਜਨਾ ਕਰਿ ਸੇਵ ਲਗਾਇਆ ਜੀਉ। ” (ਕਰੋੜਾਂ ਭਗਤ ਪੈਦਾ ਕਰ) 
- ਗਉ ੫. ੧੬੬", ੧੨ (216) 


ਹੋਰ ਰੂਪ: 
ਜਨਾਂ - 
“ਗਿਆਨੁ ਕਮਾਈਐ ਪੂਛਿ ਜਨਾਂ। (ਭਗਤਾਂ, ਸੰਤਾਂ) 


- ਬਸੰ ੫, ੩, ੨੨ (1180) 
(4) ਸੇਵਕਾਂ 
“ਸੰਤ ਜਨਾ ਕੀ ਰੇਨੁ ਮਨਿ ਭਾਈ ਮਿਲਿ ਹਰਿ ਜਨ ਹਰਿ ਨਿਸਤਾਰੇ। ” 

- ਨਟ ੪, ਅਸ ੫, ੫੨ (983) 

ਹੋਰ ਰੂਪ: 
ਜਨਾਂ - 
“ਸੰਤ ਜਨਾਂ ਕੀ ਧੂੜਿ ਨਿਤ ਬਾਂਛਹਿ ਨਾਮੁ ਸਚੇ ਕਾ ਗਹਣਾ। ”” 

- ਮਾਝ ੫, ੫੦, ੩੧੨ (109) 





1735 


“ਆਪੁ ਜਨਾਇ ਅਵਰ ਕਉ ਜਾਨੈ ਤਬ ਹੋਇ ਭਿਸਤ ਸਰੀਕੀ। ” 

- ਆਸਾ ਕਬ, ੧੭, ੪:੨ (480) 
ਹੋਰ ਰੂਪ: 
ਜਨਾਇਆ - 
“ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ ਅਬ ਕਛੁ ਮਰਮੁ ਜਨਾਇਆ। ” (ਗਿਆਤ 
ਕਰਵਾਇਆ ਸਮਝਾਇਆ) 

- ਸੋਰ ਰਵਿ, ੧, ੧":੧ (658) 
ਜਨਾਈ - 
“ਮਨ ਬਚ ਕਮ ਜਿਹ ਆਪਿ ਜਨਾਈ। ” (ਸਮਝਾਈ, ਸਮਝ ਦਿਤੀ) 

- ਗਉਂ ੫. ਬਾਅ ੪੩:੯ (259) 
“ਜੇਤੀ ਪ੍ਰਭੂ ਜਨਾਈ ਰਸਨਾ ਤੇਤ ਭਨੀ। ' (ਗਿਆਨ ਵਿਚ ਲਿਆਂਦੀ) 


- ਆਸਾ ੫, ਛੰਤ ੫. ੪੯੧ (456) 


- ਗਉ ੫. ਸੁਖ ੨੩, ੫:੯ (294) 


“ਹਰਿ ਕੇ ਸੰਤ ਜਨਾ ਮਹਿ ਹਰਿ ਹਰਿ ਤੇ ਜਨ ਉਤਮ ਜਨਕ ਜਨਾਕ। ” 
- ਕਾਨ ੪, ੪, ੩:੧ (1295) 


ਜਨਾਵਹੁ ---- ਦਸੋ, ਹੋਰ ਵੇਖੋ “ਜਨਾਇ” “ਜਨਾਵਨ, ਜਨਾਂਵੈ 
“ਜਿਸਹਿ ਜਨਾਵਹੁ ਸੋ ਜਾਨੈ ਨਾਨਕ। ” 


- ਗਉ ੫. ਬਾਅ ੩੯੦੮ (258) 


ਜਨਾਵਤ ---- ਸਮਝਾਂਦਾ ਦਸਦਾ ਹੈ 
“ਕਿਸੈ ਦੂਰਿ ਜਨਾਵਤ ਕਿਸੈ ਬੁਝਾਵਤ ਨੇਰਾ। ” 
- ਗਉ ੫. ਸੁਖ ੫, ੮:੪ (269) 


(1) ਸਮਝਾ/ਦੱਸ ਸਕੇ 
“ਕਰਤਾ ਹੋਇ ਜਨਾਵੈ । ” 
- ਗਉ ੫, ੧੬੩", ੧":੨ (215) 
(2) ਜਤਲਾਵੇ, ਦਸੇ, ਪੁਗਟ ਕਰੇ 
“ਆਪਸ ਕਉ ਕਰਿ ਕਛੁ ਨ ਜਨਾਵੈ । ” 
- ਗਉਂ ੫. ਸੁਖ ੧੮, ੨:੩ (286) 
(3) ਜਿੱਤਦਾ ਜਾਦਾ ਹੈ 
“ਛਿਨੁ ਛਿਨੁ ਤਨੁ ਛੀਜੈ ਜਰਾ ਜਨਾਂਵੈ । ”? 
- ਸੋਰ ਕਬ, ੯, ੨੧੧ (656) 


(1) ਪ੍ਰਾਣੀ, ਪੁਰਸ਼, ਮਨੁੱਖ 
“ਜਿਸੁ ਧੁਰਿ ਭਾਗੁ ਹੋਵੈ ਮੁਖਿ ਮਸਤਕਿ ਤਿਨਿ ਜਨਿ ਲੈ ਹਿਰਦੈ ਰਾਖੀ। ? 
- ਸਿਰੀ ੪, ਵਾਰ ੧੨:੨ (87) 





1736 


(2) ਦਾਸ, ਸੇਵਕ 
“ਜਨਿ ਨਾਨਕਿ ਨਾਮੁ ਧਿਆਇਆ ਗੁਰਮੁਖਿ ਪਰਗਾਸ। ” 
- ਗਉਂ ੪, ੪੭, ੪:੩ (166) 
(3) ਭਗਤ ਨੇ 
“ਪੁਰਖੋਤਮੁ ਹਰਿ ਨਾਮੁ ਜਨਿ ਗਾਇਓ ਸਭਿ ਦਾਲਦ ਦੁਖ ਦਲਲੇ । ” 
- ਨਾਟ ੪, ੨, ੨੧ (975) 
ਰਾਜ ਯੋਗ ਦਾ ਪੁਤੀਕ ਰਾਜਾ ਜਨਕ, ਵੇਖੋ “ਜਨਕ” (2) 
“ਤੂ ਤਾ ਜਨਿਕ ਰਾਜਾ ਅਉਤਾਰੁ ਸਬਦੁ ਸੰਸਾਰਿ ਸਾਰੁ ਰਹਹਿ ਜਗਤ੍ਰ ਜਲ ਪਦਮ 
ਬੀਚਾਰ। ” 
- ਸਵ ੨, ੩੩ (1391) 
ਪੁਰਸ਼ਾਂ/ਵਿਅਕਤੀਆਂ/ਪ੍ਰਾਣੀਆਂ/ਜਨਾਂ ਨੇ 
“ਅੰਮ੍ਰਿਤੁ ਹਰਿ ਕਾ ਨਾਮੁ ਤਿਨੀ ਜਨੀ ਜਪਿ ਲਇਆ। ” 
- ਸੂਹੀ ੫, ਅਸ ੫, ੬:੨ (762) 
-<<- ਭਗਤ/ਸੇਵਕ 
“ਲੇ ਰਾਖਿਓ ਰਾਮ ਜਨੀਆ ਨਾਉ। ” 


- ਆਸਾ ਕਬ, ੩੩, ੧੨ (484) 


“ਜੋ ਸੇਵਹਿ ਜੋ ਸੇਵਹਿ ਤੁਧੁ ਜੀ ਜਨੁ ਨਾਨਕੁ ਤਿਨ ਕੁਰਬਾਣਾ। ”? 
- ਆਸਾ ੪, ਸੋਪੁ ੧, ੨੫ (11) 


“ਪ੍ਰਭੁ ਤੇ ਜਨੂ ਜਾਨੀਜੈ ਜਨ ਤੇ ਸੁਆਮੀ। ” 


- ਸਿਰੀ ਰਵਿ, ੧, ੨੨ (93) 
(2) ਪੁਰਖ, ਵਿਅਕਤੀ, ਮਨੁਖ 
“ਜਿਸ ਨੋ ਤੂ ਜਾਣਾਇਹਿ ਸੋਈ ਜਨੁ ਜਾਣੈ। ” 
- ਆਸਾਂ ੧, ਸੋਪੁ ੨, ੩:੧ (11) 
“ਨਾ ਹਰਿ ਭਜਿਓ ਨ ਗੁਰ ਜਨੁ ਸੇਵਿਓ ਨਹ ਉਪਜਿਓ ਕਛੁ ਗਿਆਨਾ। ” 
(ਗੁਰੂਪੁਰਬ) 
- ਸੋਰ ੯, ੩, ੨੧੧ (632) 
(3) ਮਾਨੋ, ਗੋਇਆ, ਸਮਝੋ, ਜਿਵੇ 
“ਢਚੇਤਿ ਰਾਮੁ ਨਾਹੀ ਜਮ ਪੁਰਿ ਜਾਹਿਗਾ ਜਨੁ ਬਿਚਰੈ ਅਨਰਾਧਾ। ”” 
- ਸਿਰੀ ਬੇਣੀ, ੧, ੧":੨ (93) 
(4) ਭਗਤ 
“ਰਾਮ ਸੰਤ ਮਹਿ ਭੇਦੁ ਕਿਛੁ ਨਾਹੀ ਏਕੁ ਜਨੁ ਕਈ ਮਹਿ ਲਾਖ ਕਰੋਰੀ। ” 
- ਗਉਂ ੫, ੧੩੪, ੩:੨ (208) 


ਜਨ, ਭਗਤ 
“ਧਧਾ ਧੂਰਿ ਪੁਨੀਤ ਤੇਰੇ ਜਨੂਆ। ” 
- ਗਉ ੫. ਬਾਅ ੪:੧ (251) 


ਜੰਵੁ, ਸੂਤਰ ਦਾ ਵੱਟ ਚਾੜ ਕੇ ਗਲ ਪਾਇਆ ਧਾਗਾ, ਯਗੋਪਵੀਤ 





1737 


“ਗਿਆਨੁ ਜਨੇਊ ਧਿਆਨੁ ਕੁਸਪਾਤੀ। ” 
- ਆਸਾ ੧, ੨੦, ੧੨ (355) 


“ਐਸੀ ਸੋਭਾ ਜਨੈ ਕੀ ਜੇਵਡੂ ਹਰਿ ਪਰਤਾਪੈ । ” 
- ਮਾਰੂ ੫, ਵਾਰ ੮:੭ (1097) 


“ਭਣਤਿ ਨਾਨਕੁ ਜਨੋ ਰਵੈ ਜੇ ਹਰਿ ਮਨੋ ਮਨ ਪਵਨ ਸਿਉ ਅੰਮ੍ਰਿਤੁ ਪੀਜੈ। ” 
- ਮਾਰੂ ੧, ੯, ੩੧ (992) 


(ਸੰ.) ਜਪਨਾ, ਮਨ ਹੀ ਮਨ ਵਿਚ ਵਾਰ ਵਾਰ ਕਹਿਣਾ, ਹੌਲੇ ਸਵਰ ਵਿਚ ਉਚਾਰਣ 
ਕਰਨਾ 
“ਚਰਣ ਭਜੇ ਪਾਰਬ੍ਰਹਮ ਕੇ ਸਭਿ ਜਪ ਤਪ ਤਿਨ ਹੀ ਕੀਤਿ। ” (ਜਾਪ) 

- ਸਿਰੀ ੫, ੮੭, ੩੨ (48) 
“ਅਨਿਕ ਬਰਖ ਕੀਏ ਜਪ ਤਾਪਾ। ” (ਜਾਪ) 

- ਮਾਝ ੫. ੧੨. ੩੧ (98) 
(2) ਜਾਪ ਕਰਨ ਵਾਲੇ (ਭਾਵ) 
“ਅਸੰਖ ਜਪ ਅਸੰਖ ਭਾਉ। ? 

- ਜਪੁ ੧, ੧੭:੧ (3) 

“ਗੁਰਮੁਖਿ ਜਪ ਤਪ ਸੰਜਮੀ ਹਰਿ ਕੈ ਨਾਮਿ ਪਿਆਰੁ। ? 

- ਸਿਰੀ ੩, ੪੦, ੪:੧ (29) 


“ਭੇਟਤ ਸੰਗਿ ਸਾਧ ਸੰਤਨ ਕੈ ਸਦਾ ਜਪਉ ਦਇਆਲਾ ਜੀਉ। ”” 
- ਮਾਝ ੫, ੩੩, ੨੪੩ (104) 


ਹੋਰ ਰੂਪ: 
ਜੰਪਉ - 
“ਕਹਿ ਕਬੀਰ ਇਉ ਰਾਮਹਿ ਜੰਪਉ ਮੇਟਿ ਜਨਮ ਮਰਨਾ। ” (ਜਪਦਾ ਹਾਂ) 


- ਆਸਾ ਕਬ, ੫. ੪੨ (477) 


“ਨਾਮੁ ਨ ਜਪਈ ਕਿਉ ਸੁਖੁ ਪਾਂਵੈ ਬਿਨੁ ਨਾਵੈ ਕਿਉ ਸੋਹੈ । ” 
- ਮਾਰੂ ੧, ਅਸ ੭, ੪:੪ (1013) 
ਜਪ, ਜਪਦਾ 
““ਜਪਸਿ ਨਿਰੰਜਨੁ ਰਚਸਿ ਮਨਾ। ”? 
- ਗਉ ੧, ੧੫, ੩":੧ (156) 
“ਹਰਿ ਕਾ ਨਾਮੁ ਨ ਜਪਸਿ ਗਵਾਰਾ। ”” 
- ਸੋਰ ਕਬ, ੭, ੧":੧ (655) 


“ਅੰਮ੍ਰਿਤ ਨਾਮੁ ਹਰਿ ਹਰਿ ਜਪਹ ਮਿਲਿ ਪਾਪਾ ਮੁੰਚਹ। ” 





1738 


- ਆਸਾ ੫. ੧੧੪, ੧੧ਜ਼ (399) 
“ਹਮ ਕਿਉ ਕਰਿ ਜਪਹ ਇਆਣਿਆ ਹਰਿ ਤੁਮ ਵਡ ਅਗਮ ਅਗਾਹ। ” (ਜਪੀਏ) 
- ਕਾਨ ੪, ਵਾਰ ਪਸ, ੪, ੧੨ (1314) 


“ਤੇਰੀ ਅਨਿਕ ਤੇਰੀ ਅਨਿਕ ਕਰਹਿ ਹਰਿ ਪੂਜਾ ਜੀ ਤਪੁ ਤਾਪਹਿ ਜਪਹਿ ਬੇਅੰਤਾ। ” 
(ਜਪਦੇ ਹਨ) 
- ਆਸਾ ੪, ਸੋਪੁ, ਜ਼, ੪:੩ (11) 

“ਨਾਮੁ ਨ ਜਪਹਿ ਤੇ ਆਤਮਘਾਤੀ। ” (ਜਪਦੇ) 

- ਗਉ ੫, ੧੧੧, ੧:੨ (188) 
ਜੰਪਹਿ - 
“-ਰਹਸੁ ਕੀਅਉ ਸੁਰ ਦੇਣ ਤੋਹਿ ਜਸੁ ਜਯ ਜਯ ਜੰਪਹਿ। ” 

- ਸਵ ੫, ਹਰਿ ੨੩ (1409) 


ਜਪਹੀਨ ---- ਜਾਪ ਵਿਹੂਣੇ 
“ਜਪ ਹੀਨ ਤਪ ਹੀਨ ਕੁਲ ਹੀਨ ਕ੍ਰਮ ਹੀਨ ਨਾਮੇ ਕੇ ਸੁਆਮੀ ਤੇਊ ਤਰੇ । ”” 
- ਗਉ ਨਾਮ, ੧, ੨੧੨ (345) 


(1) ਜਾਪ ਕਰੋ, ਜਪੋ 
“ਮੂੜੇ ਰਾਮੁ ਜਪਹੁ ਗੁਣ ਸਾਰਿ। ” 

- ਸਿਰੀ ੧, ੧੪, ੧੧੧ (19) 
(2) ਦ੍ਰਿੜ ਕਰੋ (ਸ਼ਬਦਾਰਥ), ਸਮਝੋ, ਜਾਣੋ (ਮਹਾਨਕੋਸ਼) ਵੇਖੋ “ਜਪਾਈ” (2) 
“ਐਸਾ ਗਿਆਨੁ ਜਪਹੁ ਮੇਰੋ ਮੀਤਾ। ” 

- ਗਉਂ ਕਬ, ੪੧, ੧": ੨ (331) 

“ਐਸਾ ਗਿਆਨੁ ਜਪਹੁ ਮਨ ਮੇਰੇ। ”” 

- ਸੂਹੀ ੧, ੨, ੧੧ (728) 


ਹੋਰ ਰੂਪ: 
ਜੰਪਹੁ - 
““ਰੁਕਮਾਂਗਦ ਕਰਤੂਤਿ ਰਾਮੁ ਜੰਪਹੁ ਨਿਤ ਭਾਈ। ” 


- ਸਵ ੩, ੧੩੦੩ (1394) 
ਧੀਮੀ ਸੁਰ ਵਿਚ ਉਚਾਰਨਾ, ਮਨ ਵਿਚ ਉਚਾਰਨਾ, ਜਾਪ ਕਰਨਾ 


- ਮਾਰੂ ੫, ਸੋਲਾ ੬, ੭:੨ (1077) 


“ਹਰਿ ਹਰਿ ਦਇਆਲਿ ਦਇਆ ਪ੍ਰਭ ਧਾਰੀ ਲਗਿ ਸਤਿਗੁਰ ਹਰਿ ਜਪਣੇ । ” 
- ਨਟ ੪, ੬, ੧":੨ (977) 


ਜਪਦਿਆਂ, ਜਾਪ ਕਰਦਿਆਂ, ਹੋਰ ਵੇਖੋ “ਜਪਤੀ” ਜਪਤੁ ” 





11 ਦੀ 


- ਸਿਰੀ ੧, ੧੮, ੧":੧ (20) 


“ਹਰਿ ਹਰਿ ਜਸੁ ਜਪਤ ਜਪੰਤ ਜਨ ਇਕੁ ਤਿਲੁ ਨਹੀ ਕੀਮਤਿ ਪਾਇ। ? 

- ਕਾਨ ੪, ਵਾਰ ੪ਸ, ੪, ੨:੩ (1316) 
ਜਪੰਤਿ - 
“ਸਰਣਿ ਸੂਰ ਭਗਵਾਨਹ ਜਪੰਤਿ ਨਾਨਕ ਹਰਿ ਹਰਿ ਹਰੇ। ” (ਜਪਦਾ ਹਾਂ) 

- ਜੈਤ ੫, ਵਾਰ ੧੬ਸ, ੫, ੧:੨ (709) 


ਜਪਤਿਅਹੁ --- ਜਪਣ ਵਾਲੇ, ਜਾਪ ਕਰਨ ਵਾਲੇ 
“ਜਿਨ ਤੂ ਜਪਿਓ ਤੇਈ ਜਨ ਨੀਕੇ ਹਰਿ ਜਪਤਿਅਹੁ ਕਉ ਸੁਖੁ ਪਾਵੈਗੋ। ” (ਜਾਪ 
ਕਰਨ ਵਾਲਿਆਂ ਨੂੰ ਸੁਖ ਬਖਸ਼ਦਾ ਹੈ) 


- ਕਾਨ ੪, ਅਸ ੩, ੨੧ (1309) 
ਜਪਤਿਆ --- ਜਪਦਿਆਂ, ਜਾਪ ਕਰਦਿਆਂ, ਜਪਨ ਨਾਲ 
“ਨ ਹੋਵੀ ਪਛੋਤਾਉ ਤੁਧ ਨੋ ਜਪਤਿਆ। ” 
- ਗੂਜ ੫, ਵਾਰ ੭:੨ (519) 
ਹੋਰ ਰੂਪ: 
ਜਪੰਤਿਆ = 
“ਹਰਿ ਹਰਿ ਨਾਮੁ ਜਪੰਤਿਆ ਕਛੁ ਨ ਕਹੈ ਜਮਕਾਲੁ। ”? 
- ਆਸਾ ੫. ੮, ੧ਸ:੧ (457) 


- ਗਉ ੫. ਸੁਖ ੨੦, ੮:੬ (290) 


- ਗਉ ੧, ਅਸ ੧੨, ੮:੨ (226) 


“ਨਾਮੁ ਨਿਧਾਨੁ ਗੁਰਮੁਖਿ ਜੋ ਜਪਤੇ। ”? 
- ਗਉਂ ੫. ਬਾਅ ੩੬:੩ (257) 
(2) ਕਰਦਾ 
“ਤਾਸੁ ਤਾਸੁ ਧਰਮ ਰਾਇ ਜਪਤੁ ਹੈ ਪਏ ਸਚੇ ਕੀ ਸਰਨਾ। ” (ਤ੍ਰਾਹ ਤ੍ਰਾਹ ਕਰਦਾ 
ਹੈ) 
- ਮਾਰੂ ੩, ੧, ੫:੨ (993) 





1740 


“ਅਕਾਲ ਮੂਰਤਿ ਰਿਦੈ ਧਿਆਇਦਾ ਦਿਨੁ ਰੈਨਿ ਜਪੰਥਾ। ” 
- ਮਾਰੂ ੫, ਵਾਰ ੨੦:੩ (1101) 
ਜਪੰਦੜੀ ---- ਜਪਦਿਆਂ 
“ਸੋਇ ਸੁਣੰਦੜੀ ਮੇਰਾ ਤਨੁ ਮਨੁ ਮਉਲਾ ਨਾਮੁ ਜਪੰਦੜੀ ਲਾਲੀ। ” 
- ਰਾਮ ੫. ਵਾਰ ੧੭ਸ, ੫. ੧:੧ (964) 
ਹੋਰ ਰੂਪ: 
ਜਪੰਦੜੋ - 
“ਸੀਤਲੁ ਥੀਵੈ ਨਾਨਕਾ ਜਪੰਦੜੋ ਹਰਿ ਨਾਮੁ । ? 
- ਜੈਤ ੫, ਵਾਰ ੧੭ਸ, ੫, ੨੨ (709) 
ਜਪਦਿਆ --- ਜਾਪ ਕਰਦਿਆਂ, ਧੀਮੀ ਸੁਰ ਵਿਚ ਉਚਾਰਦਿਆਂ 
“ਹਰਿ ਜਪਦਿਆ ਖਿਨੁ ਢਿਲ ਨ ਕੀਜਈ ਮੇਰੀ ਜਿੰਦੁੜੀਏ ਮਤੁ ਕਿ ਜਾਪੈ ਸਾਹੁ ਆਵੈ 
ਕਿ ਨ ਆਵੈ ਰਾਮ। ” 
- ਬਿਹਾ ੪, ਛੰਤ ੫, ੨:੨ (540) 
ਹੋਰ ਰੂਪ: 
ਜਪੰਦਿਆ - 
“ਧਰਤਿ ਸੁਹਾਵੜੀ ਆਕਾਸੁ ਸੁਹੰਦਾ ਜਪੰਦਿਆ ਹਰਿ ਨਾਉ।” 
- ਸਾਰ ੪, ਵਾਰ ੨੬ਸ, ੫. ੨੧ (1247) 


“ਜੋ ਜਪਦੇ ਹਰਿ ਹਰਿ ਦਿਨਸੁ ਰਾਤਿ ਤਿਨ ਹਉ ਕੁਰਬੈਣੀ । ? 


- ਸੋਰ ੪, ਵਾਰ ੨੪:੩ (652) 


“ਵਥੁ ਸੁਹਾਵੀ ਸਾਇ ਨਾਨਕ ਨਾਉ ਜਪੰਦੋ ਤਿਸੁ ਧਣੀ। ” 
- ਗਉਂ ੫. ਵਾਰ ੪ਸ, ੫, ੨:੨ (319) 


- ਪ੍ਰਭਾ ੫, ੬, ੧੨ (1339) 


- ਗਉ ੫, ੯੬, ੨:੪ (184) 


“ਜੇ ਤੂੰ ਦੇਹਿ ਤੇਰਾ ਨਾਉ ਜਪਨਾ। ” 


-ਸੂਹੀ ੫, ੩੫, ੧":੨ (744) 
ਜਪੰਨਾ - 
“ਕਾਹੇ ਕਉ ਕੀਜੈ ਧਿਆਨੁ ਜਪੰਨਾ। (ਜਾਪ ਜਪੀਏ) 





1741 


- ਆਸਾ ਨਾਮ, ੪, ੧੧ (485) 
ਜਪੰਨਿ - 
“ਗੁਰਮੁਖਿ ਹਰਿ ਹਰਿ ਨਾਮੁ ਜਪੰਨਿ। ”” 

- ਸੂਹੀ ੩, ਅਸ ੪, ੧:੧ (756) 


(1) ਜਪਮਾਲਾ, ਜਿਸ ਨਾਲ ਜਾਪ ਕੀਤਾ ਜਾਵੇ 
“ਕਰਿ ਕਿਰਪਾ ਰਾਖਹੁ ਸਰਣਾਈ ਮੋ ਕਉ ਦੇਹੁ ਹਰੇ ਹਰਿ ਜਪਨੀ। ”? 
- ਆਸਾ ੫. ੭੦. ੧੯੧ (388) 
(2) ਜਪਨਾ 
“ਸਤਿਗੁਰ ਚਰਣੀ ਲਗਿਆ ਹਰਿ ਨਾਮੁ ਨਿਤ ਜਪਨੀ। ” 
- ਸੂਹੀ ੩, ਵਾਰ ੧੮:੪ (791) 


ਜਾਪ, ਜਪ 
“ਮਨਿ ਹਰਿ ਹਰਿ ਜਪਨੁ ਕਰੇ । ” 


- ਸਿਰੀ ੪, ਵਣ ੧, ੪":੧ (82) 
“ਹਰਿ ਹਰਿ ਜਪਨੁ ਜਪਉ ਦਿਨੁ ਰਾਤੀ ਜਪਿ ਹਰਿ ਹਰਿ ਹਰਿ ਉਰਿਧਾਰੀ। ? 
- ਧਨਾ ੪, ੧, ੩੧ (666) 
ਹੋਰ ਰੂਪ: 
ਜਪਨੇ - 
“ਨਾਨਕ ਜਿਸ ਪ੍ੁਸਾਦਿ ਐਸਾ ਪੁਭੁ ਜਪਨੇ। ” (ਜਪ ਕਰਨਾ) 
- ਗਉ ੫. ਸੁਖ ੧੮, ੫:੧੦ (287) 
--- ਜਪਨੀ, ਜਾਪ ਕਰਨ ਵਾਲੀ ਮਾਲਾ 
“ਧੋਤੀ ਟਿਕਾ ਤੈ ਜਪਮਾਲੀ ਧਾਨੁ ਮਲੇਛਾਂ ਖਾਈ। ”” 
- ਆਸਾ ੧, ਵਾਰ ੧੬ਸ, ੧, ੧:੨ (471) 
ਹੋਰ ਰੂਪ: 
ਜਪਮਾਲੀਆ - 
“ਗਲੀ ਜਿਨਾ ਜਪਮਾਲੀਆ ਲੋਟੇ ਹਥਿ ਨਿਬਗ। ? 
- ਆਸਾ ਕਬ, ੨, ੧੧੨ (475) 


“ਹਰਿ ਹਰਿ ਜਾਪੁ ਜਪਲਾ। ”” 
- ਰਾਮ ੫, ੨੭, ੧":੧ (891) 


“ਹੋਮ ਜਪਾ ਨਹੀ ਜਾਣਿਆ ਗੁਰਮਤੀ ਸਾਚੁ ਪਛਾਣੁ। ”” 
- ਮਾਰੂ ੧, ੧੦, ੩:੩ (992) 


- ਗਉ ੧, ੧੦, ੩:੨ (154) 
“ਜਿਸੁ ਤੂੰ ਬਖਸਹਿ ਨਾਮੁ ਜਪਾਇ। ” (ਜਪਾਉਂਦਾ ਹੈ) 





1742 


- ਆਸਾ ੧, ਅਸ ੯, ੨੩ (416) 


- ਬਸੰ ੫, ਵਾਰ ੨:੨ (1193) 


ਜਪਾਇਆ - 
“ਹਰਿ ਦਾਤੈ ਹਰਿ ਨਾਮੁ ਜਪਾਇਆ ਨਾਨਕੁ ਪੈਨਾਇਆ। ?” 

- ਸਿਰੀ ੪, ਵਾਰ ੨੧੫ (91) 
ਜਪਾਇਹਿ - 
“ਆਪੇ ਸੰਜਮਿ ਵਰਤੈ ਸੂਾਮੀ ਆਪਿ ਜਪਾਇਹਿ ਨਾਮੁ। ” (ਜਪਾਉਂਦਾ ਹੈ) 

- ਬਿਹਾ ੪, ਵਾਰ ਜ਼੪:੨ (554) 
ਜਪਾਇਦਾ - 
“ਆਪੇ ਨਾਉ ਜਪਾਇਦਾ ਪਿਆਰਾ ਆਪੇ ਹੀ ਜਪੁ ਜਾਪੈ। ” 

- ਸੋਰ ੪, ੩, ੪:੧ (605) 


ਜਪਾਈ - 
ਨ ਨਾਉ ਆਪਿ ਜਪਾਈ। ” 


- ਮਾਝ ੫, ੪੮, ੪:੨ (108) 
(1) ਜਪਾਇਆ, ਜਾਪ ਕਰਵਾਇਆ, ਵੇਖੋ “ਜਪਾਇਅਨੁ ? 
ਹੋਰ ਰੂਪ: 
ਜਪਾਈਐ - 
“ ਅਗਮ ਰੂਪ ਅਬਿਨਾਸੀ ਕਰਤਾ ਪਤਿਤ ਪਵਿਤ ਇਕ ਨਿਮਖ ਜਪਾਈਐ। ” 
(ਜਪਾਉ) 
- ਬਿਲਾ ੫, ੮੨, ੧੧ (822) 
ਜਪਾਏ - 
“ਆਪਿ ਜਪਾਏ ਜਪੈ ਸੋ ਨਾਉ। ” (ਜਾਪ ਕਰਾਏ) 
- ਗਉ ੫. ਸੁਖ ੬, ੮:੧ (270) 
(2) ਦ੍ਰਿੜ ਕਰਵਾਇਆ, ਸਮਝਾਇਆ ਵੇਖੋ “ਜਾਪਹੁ (2) 
“ਹੋਆ ਓਹੀ ਅਲੂ ਜਗ ਮਹਿ ਗੁਰ ਗਿਆਨੁ ਜਪਾਈ। ”” 
- ਮਾਰੂ ੫, ਵਾਰ ੧੬:੭ (1100) 
“ਗੁਰਮੁਖਿ ਘਾਲੇ ਗੁਰਮੁਖਿ ਖਟੇ ਗੁਰਮੁਖਿ ਨਾਮੁ ਜਪਾਏ। ? (ਜਪਾਉਂਦਾ ਹੈ) 
- ਸੂਹੀ ੩, ਅਸ ੧, ੪:੧ (753) 


“ਆਵਹੁ ਸੰਤਹੁ ਮਿਲਿ ਨਾਮੁ ਜਪਾਹਾ। ” 
- ਗਉਂ ੪, ੬੫, ੩:੧ (173) 
“ਹਰਿ ਹਰਿ ਹਰਿ ਹਰਿ ਨਾਮੁ ਜਪਾਹਾ। (ਜਪੋ) (ਮਹਾਨਕੋਸ਼, ਇਸ ਦੇ ਅਰਥ 
“ਜਪਨਯੋਗ ਨਾਮ "ਕਰਦਾ ਹੈ) 
- ਜੈਤ ੪, ੮, ੧:੧ (698) 





1743 


“ਨਾਮੁ ਰਤਨੁ ਹਰਿ ਨਾਮੁ ਜਪਾਹਾ। ? (ਜਪਦੇ ਹਾਂ) 
- ਜੈਤ ੪, ੯, ੩:੧ (699) 


“ਜਾ ਕਉ ਭਏ ਕ੍ਰਿਪਾਲ ਪ੍ਰਭ ਹਰਿ ਹਰਿ ਸੇਈ ਜਪਾਤ। ” 

- ਆਸਾਂ ੫, ਛੰਤ ੪, ੧ਸ:੧ (454) 
ਹੋਰ ਰੂਪ: 
ਜਪਾਤਿ - 
“ਸਿਮ੍ਰਿਤਿ ਪੁਰਾਣ ਚਤੁਰ ਬੇਦਹ ਖਟੁ ਸਾਸਤ ਜਾ ਕਉ ਜਪਾਤਿ। ” (ਜਪਦੇ ਹਨ) 

- ਆਸਾ ੫, ਛੰਤ ੫, ੩੫ (456) 
ਜਪਾਤੀ - 
“ਜਿਤੁ ਮੁਖਿ ਭਾਗਿ ਲਿਖਿਆ ਧੁਰਿ ਸਾਚੈ ਹਰਿ ਤਿਤੁ ਮੁਖਿ ਨਾਮੁ ਜਪਾਤੀ। ” 
(ਜਪਾਉਂਦਾ ਹੈ) 

- ਸਿਰੀ ੪, ਵਾਰ ੧੩:੫ (88) 


“ਮਨਿ ਨਾਮੁ ਜਪਾਨਾ ਹਰਿ ਹਰਿ ਮਨਿ ਭਾਨਾ ਹਰਿ ਭਗਤ ਜਨਾ ਮਨਿ ਚਾਉ ਜੀਓ। ” 
- ਆਸਾਂ ੪, ਛੰਤ ੧੩, ੧:੧ (447) 
ਹੋਰ ਰੂਪ: 
ਜਪਾਨੀ - 
“ਗੁਰ ਸਬਦੀ ਖੋਲਾਈਅਨਿ੍‌ ਹਰਿ ਨਾਮੁ ਜਪਾਨੀ। ? (ਜਪਿਆ ਜਾਂਦਾ ਹੈ) 
- ਗੂਜ ੩, ਵਾਰ ੧੪:੪ (514) 
(1) ਜਪਿਆ ਜਾਦਾ ਹੈ, ਵੇਖੋ “ਜਪਾਨਾ” 
(2) ਜਾਪ (ਸ਼ਬਦਾਰਥ, ਨਿਰੜੈ ਦਰਪਣ, ਜਪਨ ਯੋਗ (ਮਹਾਨਕੋਸ਼) 
“ਜਿਨ ਕੇ ਵਡੇ ਭਾਗ ਵਡ ਊਚੇ ਤਿਨ ਹਰਿ ਜਪਿਓ ਜਪਾਨੀ। ” 
- ਧਨਾ ੪, ੩, ੪:੧ (667) 
ਜਪਾਵਹਿ ---- ਜਪਾਉਂਦਾ ਹੈ 
“ਤੁਧੁ ਭਾਵੈ ਤਾ ਨਾਮੁ ਜਪਾਵਹਿ ਸੁਖੁ ਤੇਰਾ ਦਿਤਾ ਲਹੀਐ । ” 
- ਸੂਹੀ ੫, ੫੫, ੧੨੨ (749) 
ਹੋਰ ਰੂਪ: 


ਜਪਾਵਹੁ - 
“ਨਾਨਕ ਕੀ ਬੇਨੰਤੀ ਹਰਿ ਪਹਿ ਅਪੁਨਾ ਨਾਮੁ ਜਪਾਵਹੁ । ” (ਜਪਾਓ) 
- ਗਉ ੫, ੧੬੫, ੨:੨ (216) 


ਜਪਾਵਣਿਆ -- ਜਪਾਉਂਦਾ ਹੈ 
“ਜਾ ਤੁਧੁ ਭਾਵੈ ਤਾ ਨਾਇ ਰਚਾਵਹਿ ਤੂੰ ਆਪੇ ਨਾਉ ਜਪਾਵਣਿਆ। ” 
- ਮਾਝ ੩, ਅਸ ੨੨, ੩:੩ (122) 





1744 


“ਸੋ ਸੁਖਦਾਤਾ ਜਿ ਨਾਮੁ ਜਪਾਂਵੈ। ? 
- ਗਉਂ ੫, ੯੩, ੧":੧ (183) 
(1) ਜਪ, ਧੀਮੀ ਸੁਰ ਵਿਚ ਉਚਾਰਨ ਕਰ, ਜਪੋ 
“ਰਾਮ ਨਾਮੁ ਜਪਿ ਦਿਨਸੁ ਰਾਤਿ ਗੁਰਮੁਖਿ ਹਰਿ ਧਨੁ ਜਾਨੁ । ? 
- ਸਿਰੀ ੧, ੧੯, ੨:੧ (21) 
“(ਮਨ ਮੇਰੇ ਰਾਮ ਨਾਮੁ ਜਪਿ ਜਾਪੁ । ” 
- ਸਿਰੀ ੫, ੮੭, ੧":੧ (48) 
ਹੋਰ ਰੂਪ: 
ਜਪਿਓ - 
“ਸਾਧਸੰਗਿ ਜਪਿਓ ਭਗਵੰਤੁ । ? 
- ਗਉਂ ੫, ੯੨, ੧:੧ (183) 
“ਸਿਧ ਸਮਾਧਿ ਜਪਿਓ ਲਿਵ ਲਾਈ ਸਾਧਿਕ ਮੁਨਿ ਜਪਿਆ। ” 
- ਮਾਰੂ ੪, ੨, ੧:੧ (995) 
ਜਪਿਅਹੁ - 
“ਜਨ ਨਾਨਕ ਕੇ ਗੁਰਸਿਖ ਪੁਤਹਹੁ ਹਰਿ ਜਪਿਅਹੁ ਹਰਿ ਨਿਸਤਾਰਿਆ। ”? ਜਪੋ, 
ਜਪਿਆ ਜੇ 
- ਗਉ ੪, ਵਾਰ ੨੦ਸ, ੪, ੨:੧੦ (312) 


ਜਪਿਆ - 
“ਸੋ ਗੁਰਮੁਖਿ ਨਾਮੁ ਜਪਿਆ ਵਡਭਾਗੀ ਤਿਨ ਨਿੰਦਕ ਦੁਸਟ ਸਭਿ ਪੈਰੀ ਪਾਏ। ” 


(ਧੀਮੀ ਸੁਰ ਵਿਚ ਉਚਾਰਨ ਕੀਤਾ, ਜਾਪ ਕੀਤਾ) 

- ਸਿਰੀ ੪, ਵਾਰ ੧੫:੪ (89) 
“ਸੰਤ ਸੰਗਿ ਮਿਲਿ ਹਰਿ ਹਰਿ ਜਪਿਆ ਬਿਨਸੇ ਆਲਸ ਰੋਗਾ ਜੀਉ। ” 
(ਆਰਾਧਿਆ) 


ਜਪਿਐ - 
“ਸਭਿ ਸੁਖ ਸਭਿ ਗੁਣ ਸਭਿ ਨਿਧਾਨ ਹਰਿ ਜਿਤੁ ਜਪਿਐ ਦੁਖ ਭੁਖ ਸਭ ਲਹਿ 
ਜਾਈ। ” (ਜਪਣ ਨਾਲ, ਜਪਿਆਂ) 


- ਮਾਝ ੫, ੪੮, ੧:੩ (108) 


- ਗੂਜ ੪, ੪, ੧੨ (493) 
ਜਪਿਹੁ - 
“ਪੀਵਹੁ ਅੰਮ੍ਰਿਤੁ ਸਦਾ ਰਹਹੁ ਹਰਿ ਰੰਗਿ ਜਪਿਹੁ ਸਾਰਿਗਪਾਣੀ। ” (ਜਪੋ ਜਪਿਆ 
ਜੇ) 
- ਰਾਮ ੩, ਅਨੰ ੨੩੪ (920) 
ਜਪਿਬੋ - 
“ਰਾਮ ਨਾਮਾ ਜਪਿਬੋ ਕਰੈ। ” (ਜਪੇ, ਜਪਦਾ ਰਹੇ) 
- ਭੈਰ ਨਾਮ, ੯, ੧":੧ (1165) 
ਜਪਿਭਾ - 
“ਗੁਰ ਸਤਿਗੁਰਿ ਨਾਮੁ ਦ੍ਿੜਾਇਓ ਹਰਿ ਹਰਿ ਹਮ ਮੁਏ ਜੀਵੇ ਹਰਿ ਜਪਿਭਾ। ”” 
- ਪ੍ਰਭਾ ੪, ੬, ੧੧ (1337) 





1745 


(2) ਜਪ ਕੇ 
“ਨਾਨਕੁ ਜੀਵੈ ਜਪਿ ਹਰੀ ਦੋਖ ਸਭੇ ਹੀ ਹੰਤੁ । ” 

- ਮਾਝ ੫, ਦਿਨ ੩:੭ (137) 
“ਮਤਿ ਮਲੀਣ ਪਰਗਟ ਭਈ ਜਪਿ ਨਾਮੁ ਮੁਰਾਰਾ। ” 

- ਗਉਂ ੩, ੩੮, ੧:੨ (163) 
(3) ਜਪਨਯੋਗ (ਮਹਾਨਕੋਸ਼) 
“ਜਪਿ ਜਗਦੀਸੁ ਜਪਉ ਮਨ ਮਾਹਾ। ”” 

- ਜੈਤ ੪, ੯, ੪:੧ (699) 


“ਅਨਦਿਨੁ ਨਾਮੁ ਜਪੀ ਸੁਖੁ ਪਾਈ ਨਿਤ ਜੀਵਾ ਆਸ ਹਰਿ ਤੇਰੀ। ” 
- ਗਉਂ ੪, ੫੮, ੨:੨ (170) 
(2) ਜਪਿਆ 
“ਜਿਨਿ ਜਿਨਿ ਜਪੀ ਤੇਈ ਸਭਿ ਨਿਸਤ੍ਹੇ ਤਿਨ ਪਾਇਆ ਨਿਹਚਲ ਥਾਨਾਂ ਹੇ। ” 
- ਮਾਰੂ ੫, ਸੋਲਾ ੪, ੮:੩ (1075) 


“ਕਰਿ ਕਿਰਪਾ ਪਭ ਆਪਣੀ ਜਪੀਐ ਅੰਮ੍ਰਿਤ ਨਾਮੁ । ” 

- ਸਿਰੀ ੫, ੮੨, ੧:੨ (46) 
ਜਪਨ ਯੋਗ (ਸ਼ਬਦਾਰਥ) (ਦਰਪਣ): ਜਪ-ਦੀਸ, ਸਾਰੇ ਜਪਾਂ ਦਾ ਸੁਆਮੀ 
(ਮਹਾਨਕੋਸ਼) ਮੁਖ ਜਪ, ਸ੍ਰੇਸ਼ਟ ਜਪ (ਕੋਸ਼) 

“ਜਪਿ ਹਰਿ ਹਰਿ ਸਬਦਿ ਜਪੀਸ। ” 
- ਕਾਨ ੪, ੮, ੧":੩ (1296) 


ਜਿਨਿ ਧਾਰੇ ਬ੍ਰਹਮੰਡ ਖੰਡ ਹਰਿ ਤਾ ਕੋ ਨਾਮੁ ਜਪੀਜੈ ਰੇ। ” 
- ਗਉ ੫, ੧੩੭, ੧":੨ (209) 


ਦਯ 


ਜਪੋ 
““ਉਰਧਾਰਿ ਬੀਚਾਰਿ ਮੁਰਾਰਿ ਰਮੋ ਰਮੁ ਮਨਮੋਹਨ ਨਾਮੁ ਜਪੀਨੇ । ” 
- ਧਨਾ ੪, 2, ੧:੧ (668) 


(1) ਗੁਰੂ ਨਾਨਕ ਸਾਹਿਬ ਦੀ ਇਕ ਬਾਣੀ ਜਿਸ ਦੀਆਂ 38 ਪਉੜੀਆਂ ਤੇ ਦੋ ਸਲੋਕ 
ਹਨ। ਇਹ ਗੁਰੂ ਗ੍ਰੰਥ ਸਾਹਿਬ ਦੇ ਮੁੱਢ ਉਪਰ ਹੈ। 
“ਜਪੁ। ” 
= ਜਘੂ ਚੋ, (1) 
(2) ਜਾਪ, ਜਪ 
“ਜਪੁ ਤਪੁ ਸੰਜਮੁ ਧਰਮੁ ਨ ਕਮਾਇਆ। ”? 
- ਆਸਾ ੫, ਸੋਪੁ ੪, ੨:੧ (12) 
(3) ਜਾਪ ਕਰਨਾ 
“ਮੈ ਮੂਰਖ ਹਰਿ ਹਰਿ ਜਪੁ ਪੜਿਆ। ” (ਜਾਪ ਕਰਨਾ ਹੀ ਪੜਿਆ/ਸਿਖਿਆ ਹੈ) 
- ਗਉਂ ੪, ੩੯, ੧:੩ (163) 





1746 


“ਹਰਿ ਹਰਿ ਨਾਮੁ ਜਪੇ ਆਰਾਧੇ ਵਿਚ ਅਗਨੀ ਹਰਿ ਜਪਿ ਜੀਵਿਆ। ”? 
- ਸਿਰੀ ੪, ਪਹ, ੩, ੧:੬ (76) 
(2) ਜਪ ਕੇ 
“ਬ੍ਰਹਮੇ ਕੋਟਿ ਅਰਾਧਹਿ ਗਿਆਨੀ ਜਾਪ ਜਪੇ। ” 
- ਆਸਾ ੫, ਛੰਤ, ੫, ੧੨ (455) 
“ਹਰਿ ਕਿਰਪਾ ਕਰਿ ਸੁਆਮੀ ਹਮ ਲਾਇ ਹਰਿ ਸੇਵਾ ਹਰਿ ਜਪਿ ਜਪੇ ਹਰਿ ਜਪਿ 
ਜਪੇ ਜਪੁ ਜਾਪਉ ਜਗਦੀਸ। ” 
- ਕਾਨ ੪, ੮, ੧੧ (1297) 
(3) ਜਪਣ ਲਈ 
“ਹਰਿ ਜਪੇ ਹਰਿ ਮੰਦਰੁ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ। ”? 
- ਸੂਹੀ ੫, ਛੱਤ ੭, ੧:੧ (781) 


“ਗੁਰਿ ਨਾਮੁ ਦ੍ਰਿੜਾਇਆ ਜਪੁ ਜਪੇਉ। ” 
- ਬਸੰ ੧, ੬, ੨੪ (1170) 


“ਨਾਨਕ ਤਿਸੁ ਬਲਿਹਾਰਫੈ ਹਰਿ ਹਰਿ ਨਾਮੁ ਜਪੇਇ। ”” 
- ਗਉ ੫. ਥਿਤੀ ੭:੮ (298) 


“ਸਾਜਨ ਸੰਤ ਮਿਲਿ ਨਾਮੁ ਜਪੇਹਾ। ? 
- ਮਾਝ ੫, ੩੪, ੧੨ (104) 


ਹੋਰ ਰੂਪ: 
ਜਪੇਹੀ - 
“ਸਚੁ ਸੰਜਮੁ ਕਰਣੀ ਕਾਰਾਂ ਨਾਵਣੁ ਨਾਉ ਜਪੇਹੀ। ” (ਜਪਨਾ) 
- ਸਿਰੀ ੪, ਵਾਰ ੨੦ ਸ, ੧, ੧:੩ (91) 


ਜਪੇਦਿਆ --- ਜਪਦਿਆਂ 
“ਰਾਮ ਗੋਬਿੰਦ ਜਪੇਦਿਆ ਹੋਆ ਮੁਖੁ ਪਵਿਤ੍ਰ । ”” 
- ਗਉਂ ੫, ੧੭੧", ੧:੧ (218) 


“ਪ੍ੁਭਿ ਦੀਨ ਦਇਆਲਿ ਕੀਓ ਅੰਗੀਕ੍ਰਿਤੁ ਮਨਿ ਹਰਿ ਹਰਿ ਨਾਮੁ ਜਪੇਨ। ”? 
- ਕਾਨ ੪, ੨, ੧੧੨ (1294) 


ਜਪ ਕੇ, ਜਪਦਾ ਰਹੁ 
““ਉਧਰੁ ਦੇਹ ਦੁਲਭ ਸਾਧੂ ਸੰਗਿ ਹਰਿ ਹਰਿ ਨਾਮੁ ਜਪੇਰੈ । ” 
- ਦੇਵ ੫, ੧੨, ੧੧ (530) 


“ਜਿਹਵਾ ਜਲਉ ਜਲਾਵਣੀ ਨਾਮੁ ਨ ਜਧੈ ਰਸਾਇ। ” 





1747 


- ਸਿਰੀ ੧, ਅਸ ੧੦, ੫:੨ (59) 
(2) ਚੇਤੇ ਰਖਨਾ, ਸਿਮਰਨ ਵਿਚ ਰਖਨਾ, ਧਿਆਨ ਧਰਨਾ 
“ਨਾਨਕ ਬ੍ਰਹਮ ਗਿਆਨੀ ਜੰਧੈ ਸਗਲ ਸੰਸਾਰੁ। ”” 
- ਗਉ ੫. ਸੁਖ ੮, ੪:੧੦ (273) 
“ਤਾ ਕੇ ਚਰਣ ਜਪੈ ਜਨੁ ਨਾਨਕੁ ਬੋਲੇ ਅੰਮ੍ਰਿਤ ਬਾਣੀ। ” 
- ਆਸਾ ੩, ਅਸ ੨੩. ੧":੧ (422) 
ਹੋਰ ਰੂਪ: 
ਜੰਧੈ - 
“ਨਾਨਕੁ ਪਇਅੰਧੈ ਚਰਣ ਜੰਪੈ ਨਾਮੁ ਜਪਤ ਗੋਬਿੰਦ ਨਹ ਅਲਸਾਈਐ। ” (ਜਪਦਾ 
ਹੈ) 
- ਆਸਾ ੫. ਛੰਤ ੬, ੧:੬ (456) 
“ਨਾਨਕੁ ਜੰਧੈ ਪਤਿਤ ਪਾਵਨ ਹਰਿ ਦਰਸੁ ਪੇਖਤ ਨਹ ਸੰਤਾਪ। ”! (ਭਾਵ ਕਹਿੰਦਾ ਹੈ) 
- ਆਸਾ ੫, ਛੰਤ ੧੪, ੩:੬ (462) 
“ਭਗਤਿ ਹੀਣੁ ਨਾਨਕੁ ਜਨੁ ਜੰਧੈ ਹਉ ਸਾਲਾਹੀ ਸਚਾ ਸੋਈ। ” (ਬੇਨਤੀ ਕਰਦਾ ਹੈ) 
- ਸੂਹੀ ੧, ੧, ੪:੨ (728) 


< 


“ਖਤ੍ਰੀ ਬ੍ਰਾਹਮਣੁ ਸੂਦੁ ਵੈਸੁ ਕੋ ਜਾਪੈ ਹਰਿ ਮੰਤ੍ਰ ਜਧੈਨੀ। ” 
- ਬਿਲਾ ੪, ੫. ੧:੧ (800) 


“ਸਖਾ ਸੈਨੂ ਪਿਆਰੁ ਪੀਤਮੁ ਨਾਮੁ ਹਰਿ ਕਾ ਜਪੁ ਜਪੋ। ? 
- ਤੁਖਾਂ ੧, ਛੰਤ ੬, ੨:੬ (1113) 
ਜਪਿਆ ਹੈ 
“ਜਪੁਉ ਜਿਨ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ। ” 
- ਸਵ ੫. ਮਥੁ ੬:੪ (1409) 


“ਜਪੁ ਤਪੁ ਸੰਜਮੁ ਹੋਹਿ ਜਬ ਰਾਖੇ ਕਮਲ ਬਿਗਸੈ ਮਧੁ ਆਸੁਮਾਈ। ”? 
- ਸਿਰੀ ੧, ੨੬, ੨੨ (23) 


“ਕੈਸੇ ਬੂਝੈ ਜਬ ਮੋਹਿਆ ਹੈ ਮਾਇਆ। ” (ਜਦੋ ਕਿ) 
- ਸਿਰੀ ਕਬ, ੧, ੧":੨ (92) 


““ਜਬਹੀ ਨਿਰਧਨ ਦੇਖਿਓ ਨਰ ਕਉ ਸੰਗੁ ਛਾਡਿ ਸਭ ਭਾਗੇ । 

- ਸੋਰ ੯, ੯, ੧:੨ (633) 
“ਗਜ ਕੀ ਤ੍ਰਾਸ ਮਿਟੀ ਛਿਨਹੂ ਮਹਿ ਜਬਹੀ ਰਾਮੁ ਬਖਾਨੋ। ” 

- ਬਿਲਾ ੯, ੧, ੧:੧ (830) 


< 


“ਸੁਖੁ ਆਇਓ ਭੈ ਭਰਮ ਬਿਨਾਸੇ ਕ੍ਰਿਪਾਲ ਹੂਏ ਪ੍ਰਭ ਜਬਹੂ । ” 





17468 


- ਦੇਵ ੫, ੪, ੨੧ (529) 


---- ਜਦ ਤੱਕ 
“ਜਬ ਲਉ ਨਹੀ ਭਾਗ ਲਿਲਾਰ ਉਦੈ ਤਬ ਲਉ ਭੂਮਤੇ ਫਿਰਤੇ ਬਹੁ ਧਾਯਉ । ? 
- ਸਵ ੫. ਮਥੁ ੬:੧ (1409) 
-<<= ਜਦ ਤੱਕ, ਜਿਨਾਂ ਚਿਰ 
“ਬਿਨੁ ਗੁਰ ਬੂਡੋ ਠਉਰ ਨ ਪਾਵੈ ਜਬਲਗ ਦੂਜੀ ਰਾਈ। ” 
- ਪੁਭਾ ੧, ੧੧, ੩੨ (1330) 
ਹੋਰ ਰੂਪ: 
ਜਬਲਗਿ - 
“ਜਿਉ ਸੁਪਨੈ ਨਿਸਿ ਭੂਲੀਐ ਜਬਲਗਿ ਨਿਦ੍ਰਾ ਹੋਇ। ” 
- ਸਿਰੀ ੧, ਅਸ ੧੫, ੭:੧ (63) 
ਜਬਲਗੁ - 
“ਜਬਲਗੁ ਸਬਦਿ ਨ ਭੇਦੀਐ ਕਿਉ ਸੋਹੈ ਗੁਰਦੁਆਰਿ। ”? 
- ਸਿਰੀ ੧, ੧੩, ੫:੩ (19) 


ਜਬਲੀਧਰ --- ਰਾਗ ਮੇਘ ਦੇ ਅੱਠ ਪੁੱਤਰਾਂ ਵਿਚੋ ਇਕ, ਬਾਕੀ ਦੇ ਸੱਤ ਹਨ: 
ਬੈਰਾਧਰ, ਗਜਧਰ, ਕੇਦਾਰਾ, ਨਟ, ਜਲਧਾਰਾ, ਸੰਕਰ ਤੇ ਸਿਆਮਾ 
““ਜਬਲੀਧਰ ਨਟ ਅਉ ਜਲਧਾਰਾ। ”” 
- ਰਾਗ ੧:੫੬ (1430) 


(1) (ਅ. ਜਵਾਬ) - ਉਤਰ 
“ਧਰਮਰਾਇ ਜਬ ਪਕਰਸਿ ਬਵਰੇ ਤਬ ਕਿਆ ਜਬਾਬੁ ਕਰੇਇ। ”” 
- ਸਿਰੀ ੫, ਪਹ ੪, ੨੯੫ (77) 
(2) ਨਾ ਇਨਕਾਰ ਕਰਨਾ, ਨਾ ਨੁਕਰ (ਦਰਪਣ); ਸਾਹਮਣੇ ਬੋਲਣਾ; ਹੁਕਮ ਮੰਨਣੋ 
ਨਾਂਹ ਕਰਨੀ (ਨਿਰਣੈ) 
“ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ। ” 
- ਆਸਾ ੧, ਵਾਰ ੨੧ਸ, ੨, ੨੧ (474) 


(3) ਮੁਨਕਰ ਹੋਣਾ, ਨਾ ਮੰਨਾਂ (ਭਾਵ) 
“ਤੁਮ ਦਾਤੇ ਹਮ ਸਦਾ ਭਿਖਾਰੀ। ਦੇਉ ਜਬਾਬੁ ਹੋਇ ਬਜਗਾਰੀ। ?” 
- ਭੈਰ ਕਬ, ੧੫, ੪:੧੨ (1161) 


(4) ਉਜ਼ਰ, ਨਾਹ (ਭਾਵ) 
“ਏਕ ਸਮੈ ਮੋ ਕਉ ਗਹਿ ਬਾਂਧੈ ਤਉ ਫੁਨਿ ਮੋ ਪੈ ਜਬਾਬੁ ਨ ਹੋਇ।” 
- ਸਾਰ ਨਾਮ, ੩, ੧੧੨ (1253) 


“ਕਾਲ ਫਾਸ ਜਬਿ ਗਲਿ ਪਰੀ ਸਭਿ ਭਇਓ ਪਰਾਇਓ। ” 
- ਤਿਲੰ ੯, ੩, ੧:੨ (727) 





1749 


“ਸਿੰਘ ਸਰਨ ਕਤ ਜਾਈਐ ਜਉ ਜੰਬੁਕੁ ਗ੍ਰਾਸੈ। ”” 
- ਬਿਲਾ ਸਧ, ੧, ੧":੨ (858) 


(ਫਾ. ਜ਼ੰਬੂਰ) - ਭ੍ਰਿੰਡ, ਡੇਮੂ (ਮਹਾਨਕੋਸ਼) ਸੰਨ੍ਹੀ ਵਰਗਾ ਕਿਸੇ ਚੀਜ਼ ਨੂੰ ਫੜਨ ਵਾਲਾ 
ਹਥਿਆਰ (ਨਿਰਣੈ); ਚਿਮਟੇ ਵਰਗਾ ਹਥਿਆਰ ਜਿਸ ਨਾਲ ਵੈਰੀ ਨੂੰ ਤਸੀਹੇ ਦਿਤੇ 
ਜਾਂਦੇ ਹਨ (ਦਰਪਣ) 


““ਵਿਛੋਹੇ ਜੰਬੂਰ ਖਵੇ ਨ ਵੰਵਨਿ ਗਾਖੜੇ। ” 


- ਗੂਜ ੫, ਵਾਰ ੧੧ਸ, ੫, ੧੧ (520) 


“ਦਰਿਵਾਟ ਊਪਰਿ ਖਰਚੁ ਮੰਗਾ ਜਬੈ ਦੇਇ ਤ ਖਾਹਿ। ” 
- ਆਸਾ ੧, ਵਾਰ ੨੦ਸ, ੧, ੨੭ (473) 


(1) ਕਾਲ, ਪਰਾ ਣ ਕਢਣ ਵਾਲਾ ਦੇਵਤਾ 
“ਮੰਨੈ ਜਮ ਕੈ ਸਾਥਿ ਨ ਜਾਇ।” 
- ਜਪੁ ੧, ੧੩੪ (3) 
(2) ਯਮਰਾਜ, ਧਰਮਰਾਜ 
“ਜਮ ਦਰਿ ਬਧੇ ਮਾਰੀਅਹਿ ਕੁਕ ਨ ਸੁਣੈ ਪੁਕਾਰ। ? 
੍‌੍ ੍‌੍ - ਸਿਰੀ ੩, ਅਸ ੨੫, ੫:੨ (69) 
“ਚਿਤਿ ਨ ਆਇਓ ਪਾਰਬ੍ਰਹਮੁ ਜਮ ਕੰਕਰ ਵਸਿ ਪਰਿਆ। ? (ਧਰਮਰਾਜ ਦੇ 
ਸੇਵਕਾਂ) 
- ਸਿਰੀ ੩, ੨੬, ੮:੪ (71) 
(3) ਜਨਮ 
“ਜਮ ਕਾਲੂ ਸਿਰਹੁ ਨ ਉਤਰੈ ਤ੍ਰਿਬਿਧਿ ਮਨਸਾ। ” (ਜਨਮ ਤੇ ਮੌਤ) 
- ਮਾਝ ੧, ਵਾਰ ੫:੫ (140) 
ਜਮਈਆ --- ਜਮਾਈ/ਪੈਦਾ ਕੀਤੀ ਹੈ (ਸ਼ਬਦਾਰਥ) ਦ੍ਰਿੜ ਵਸਾਈ (ਮਹਾਨਕੋਸ਼) 
“ਪੂਰਬ ਜਨਮਿ ਭਗਤਿ ਕਰਿ ਆਏ ਗੁਰਿ ਹਰਿ ਹਰਿ ਹਰਿ ਹਰਿ ਭਗਤਿ 


ਜਮਈਆ। ” 
- ਬਿਲਾ ੪, ਅਸ ੬, ੭੧ (837) 


“ਭਾਉ ਕਰਮ ਕਰਿ ਜੰਮਸੀ ਸੇ ਘਰ ਭਾਗਠ ਦੇਖੁ । ” 
- ਸੋਰ ੧, ੨, ੧:੩ (595) 


“ਹਰਿ ਹਰਿ ਕਰਤ ਨਹੀ ਦੁਖੁ ਜਮਹ। ”” 


- ਗੋਡ ਨਾਮ, ੫, ੧":੨ (874) 


“ਦੂੜਾ ਆਇਓਹਿ ਜਮਹਿ ਤਣਾ। ”” (ਜਮ ਦਾ ਪੁੱਤਰ ਭਾਵ ਬੁਢੇਪਾ) (ਬੁਢਾਪਾ ਜਮ 
ਦਾ ਸੁਨੇਹਾ ਲੈ ਕੇ ਆਇਆ) 





1750 


- ਸਿਰੀ ਤ੍ਰਿਲੋ ੨, ੧":੧ (92) 


(1) ਜਮ ਦਾ, ਜਮ ਨੇ, ਜਮ ਨੂੰ ਵੇਖੋ “ਜਮਹ” 
“ਤਨੁ ਭਸਮ ਢੇਰੀ ਜਮਹਿ ਹੇਰੀ ਕਾਲਿ ਬਪੁੜੈ ਜਿਤਿਆ। ” (ਜਮ ਨੇ ਵੇਖੀ) 
- ਆਸਾ ੫, ਛੰਤ ੧੧, ੧:੪ (460) 
“ਮਨਹਿ ਨ ਕੀਜੈ ਰੋਸੁ ਜਮਹਿ ਨ ਦੀਜੈ ਦੋਸੁ ਨਿਰਮਲ ਨਿਰਬਾਣ ਪਦੁ ਚੀਨ੍੍‌ ਲੀਜੈ । ” 
-ਰਾਮ ਨਾਮ, ੪, ੪੨੧ (973) 
(2) ਜਨਮੇ 
“ਨਾਨਕ ਪ੍ਰਭ ਬਿਸਰਤ ਮਰਿ ਜਮਹਿ ਅਭਾਗੇ । ”” 
- ਗਉ ੫. ਥਿਤੀ ੯:੮ (298) 
“ਜਿਸਹਿ ਭੁਲਾਏ ਆਪਿ ਮਰਿ ਮਰਿ ਜਮਹਿ ਨਿਤ। ”” 
- ਗੂਜ ੫, ਵਾਰ ੨੦ਸ, ੫, ੨:੮ (523) 


2੩੩ 


ਜਨਮ ਲੈ ਕੇ 
“ਬਿਨੁ ਸਬਦੈ ਮੈਲੂ ਨ ਉਤਰੈ ਮਰਿ ਜੰਮਹਿ ਹੋਇ ਖੁਆਰੁ । ” 
- ਸਿਰੀ ੩, ੪੦, ੩੨ (29) 


ਜਮਹਿ ਡਰਾ -- ਜਮ ਦਾ ਡਰ/ਭੈ 
“ਕਾਲ ਜਾਲ ਅਰੁ ਮਹਾ ਜੰਜਾਲਾ ਛੁਟਕੇ ਜਮਹਿ ਡਰਾ। ”? 
- ਜੈਤ ੫, ੬, ੧੧ (701) 


<੪ 


“ਗੁਰ ਪਰਸਾਦੀ ਕਰਹੁ ਕਿਰਪਾ ਲੇਹੁ ਜਮਹੁ ਉਬਾਰੇ । ” 
- ਵਡ ੧, ਛੰਤ ੨, ੫:੬ (567) 


€) 


ਜਮਕੰਕਰ --- ਜਮਰਾਜ ਦੇ ਸੇਵਕ/ਦਾਸ, ਜਮਦੂਤ 
“ਸਤਿਗੁਰਿ ਗਿਆਨ ਖੜਗੁ ਹਥਿ ਦੀਨਾ ਜਮਕੰਕਰ ਮਾਰਿ ਬਿਦਾਰੇ । ? 
- ਵਡ ੪, ਛੰਤ ੪,; ੨:੪ (574) 


ਹੋਰ ਰੂਪ: 
ਜਮਕੰਕਰਿ - 
“ਆਏ ਖਰੇ ਕਠਿਨ ਜਮਕੰਕਰਿ ਪਕੜਿ ਲਇਆ। ”” (ਜਮਦੂਤਾਂ ਨੇ) 
- ਬਿਹਾ ੫, ਛੰਤ ੭, ੩੨ (546) 


- ਸੋਰ ੫, ੫੯, ੪:੩ (624) 


-<== ਜਮਕਾਲ, ਜਨਮ ਤੇ ਮਰਣ ਦਾ ਸਮਾਂ, ਦੋ ਵੇਲੇ 
“ਹਰਿ ਜਨ ਨੇੜਿ ਨ ਆਵਈ ਜਮਕੰਕਰ ਜਮਕਲੈ । 
- ਮਾਰੂ ੩, ਵਾਰ ੧੫:੩ (1091) 
-੮- ਜਮਰਾਜ ਦੀ ਮੁਥਾਜੀ 


“ਸਤਿਗੁਰ ਵਾਕਿ ਹਿਰਦੈ ਹਰਿ ਨਿਰਮਲੁ ਨ ਜਮਕਾਣਿ ਨ ਜਮ ਕੀ ਬਾਕੀ। ? 
- ਗੂਜ ੧, ਅਸ ੪, ੧":੨ (505) 





1751 


ਜਮਕਾਲ ---- ਜਨਮ ਤੇ ਮਰਣ ਦਾ ਸਮਾਂ, ਦੋ ਵੇਲੇ (ਮਹਾਨਕੋਸ਼) ਵੇਖੋ ਜਮਕਲੈ; ਕਾਲ ਦਾ ਕਰਤਾ ਜਮ 
“ਜਮਕਾਲ ਕੀ ਫਿਰਿ ਆਵੈ ਨ ਫੇਟੈ। ? 
- ਬਸੰ ੩, ੧੬, ੩੨ (1176) 


ਜਮਕਾਲਾ --- ਕਾਲ ਦਾ ਕਰਤਾ ਜਮ, ਵੇਖੋ “ਜਮਕਾਲ” 
“ਪੜਿ ਵਾਦੁ ਵਖਾਣਹਿ ਸਿਰਿ ਮਾਰੇ ਜਮਕਾਲਾ। ”” 
- ਗਉਂ ੩, ਅਸ ੪, ੨:੧ (231) 
“ਪਾਪ ਪੁੰਨ ਦੁਇ ਸੰਗਮੇ ਖੁਧਿਆ ਜਮਕਾਲਾ। ”” 
- ਮਾਰੂ ੧, ਅਸ ੬, ੪:੨ (1012) 
ਹੋਰ ਰੂਪ: 
ਜਮਕਾਲਿ - 
“ਬਾਝਹੁ ਗੁਰੁ ਅਚੇਤੁ ਹੈ ਸਭ ਬਧੀ ਜਮਕਾਲਿ। ” 
ਹੁ - ਸਿਰੀ ੩, ੪੩, ੪੨ (30) 
“ਗੁਰ ਗਿਆਨੁ ਖੜਗੁ ਹਥਿ ਧਾਰਿਆ ਜਮੁ ਮਾਰਿਅੜਾ ਜਮਕਾਲਿ। ” (ਜਮ ਜੋ ਕਾਲ 
ਦਾ ਰੁਪ ਹੈ) 
੍‌੍ - ਗਉ ੪, ਕਰ ੨, ੭:੨ (235) 
ਜਮਕਾਲੂ - 
“ਜਿਉ ਜਿਉ ਚਲਹਿ ਚੁਭੈ ਦੁਖੁ ਪਾਵਹਿ ਜਮਕਾਲੂ ਸਹਹਿ ਸਿਰਿ ਡੰਡਾ ਹੇ । ? 
- ਗਉ ੪. ਸੋਹ ੪, ੨:੨ (13) 
ਜਮਕਾਲੇ 


ਨ ਮੋਹਿ ਜੋਹਿਆ ਜਮਕਾਲੇ। ”” 


- ਮਾਝ ੩, ਅਸ ੨੧, ੪:੨ (121) 
ਜਮਕਾਲੈ - 
“ਜਮਕਾਲੈ ਵਸਿ ਜਗੁ ਬਾਂਧਿਆ ਤਿਸ ਦਾ ਫਰੂ ਨ ਕੋਇ। ” 


- ਵਡ ੪, ਵਾਰ ੭ਸ, ੩, ੧:੩ (588) 


(ਫਾ. ਜੰਦਾਲ) ਅਵੈੜ/ਗਵਾਰ ਭਾਵ ਜ਼ਾਲਮ ਜਮ 
“ਮਨਮੁਖ ਹੁਕਮੁ ਨ ਜਾਣਨੀ ਤਿਨ ਮਾਰੇ ਜਮਜੰਦਾਰੁ । ? 
- ਸਿਰੀ ੪, ਵਾਰ ੧੮ਸ, ੩, ੨੫ (90) 


ਜਮਜਾਲ ---- ਜਮ/ਕਾਲ ਦੀ ਫਾਹੀ 

“ਕਰਿ ਕਿਰਪਾ ਕਾਟੇ ਜਮਜਾਲ। ”” 

- ਗਉ ੫, ੧੨੨, ੩:੨ (190) 
ਹੋਰ ਰੂਪ: 
ਜਮਜਾਲਾ - 
“-ਰਵਣ ਗੁਣਾ ਕਟੀਐ ਜਮਜਾਲਾ। ” 

- ਸੂਹੀ ੫, ਅਸ ੨, ੩੨ (760) 

ਜਮਜਾਲੀ - 
“ਕਰਿ ਕਿਰਪਾ ਮੇਲਹੁ ਸਤਸੰਗਤਿ ਤੂਟਿ ਗਈ ਮਾਇਆ ਜਮਜਾਲੀ। ”” 

- ਭੈਰ ੪, ੩, ੧":੨ (1134) 





1752 


ਜਮਜਾਲੂ - 
“ਜਾ ਕੀ ਧੂਰਿ ਕਾਂਟੈ ਜਮਜਾਲੂ। ” 


- ਰਾਮ ੫. ੫੬, ੧੨ (900) 
ਜਮਜਾਲੇ - 
“ਅਨਦਿਨੁ ਦੁਖ ਕਮਾਵਦੇ ਨਿਤ ਜੋਹੇ ਜਮਜਾਲੇ। ” 

- ਸਿਰੀ ੩, ੪੨, ੩੨ (30) 


ਜਮਡੰਡੁ _---- ਜਮਾਂ ਵਲੋ' ਦਿਤੀ ਗਈ ਸਜ਼ਾ/ਦੁਖ 


“ਹਉਮੈ ਕਰਮ ਕਮਾਵਦੇ ਜਮਡੰਡੁ ਲਗੈ ਤਿਨ ਆਇ। ”? 
- ਸਿਰੀ ੩, ਅਸ ੧੯, ੧:੧ (65) 


- ਮਾਝ ੩, ਅਸ ੨੮, ੩੨ (126) 


“ਆਵਣੁ ਜਾਣਾ ਜੰਮਣੁ ਮਰਣਾ ਮਨਮੁਖਿ ਪਤਿ ਗਵਾਈ। ”” 

- ਸਿਰੀ ੩, ੪੫, ੨੨ (31) 
“ਜੰਮਣੁ ਮਰਣਾ ਹੈ ਸੰਸਾਰੁ। ? 

- ਆਸਾ ੩. ੪੯, ੩੯੧ (364) 

ਅਪਣਾ ਕੇ (ਮਹਾਨਕੋਸ਼); ਪੈਦਾ ਹੋਣਾ (ਸ਼ਬਦਾਰਥ, ਦਰਪਣ) 
“ਗੁਰ ਅੰਗਦ ਦੀਅਉ ਨਿਧਾਨੁ ਅਕਥ ਕਥਾ ਗਿਆਨੁ, ਪੰਚ ਭੂਤ ਬਸਿ ਕੀਨੇ ਜਮਤ 
ਨ ਤ੍ਰਾਸ। ” (ਆਪਣਾ ਕੇ, ਡਰ ਨਾਲ ਨਹੀਂ) (ਡਰ ਪੈਦਾ ਨਹੀਂ' ਹੁੰਦਾ) 

- ਸਵ ੪, ਨਲ ੪:੩ (1399) 


ਜਮਤੀਰੁ ---- ਜਮਾਂ ਦਾ ਤੀਰ ਭਾਵ ਜਮਾਂ ਦੀ ਚੋਟ ਅਥਵਾ ਦੁੱਖ 


“ਜਿਨਿ ਜਪਿਆ ਤਿਨ ਹੀ ਸੁਖੁ ਪਾਇਆ ਹਰਿ ਕੈ ਨਾਮਿ ਨ ਲਗੈ ਜਮਤੀਰੁ । ? 
- ਰਾਮ ੧, ਅਸ ੬, ੧":੨ (905) 


“ਜਿਉ ਬੇਸੁਆ ਕੇ ਘਰਿ ਪੂਤੁ ਜਮਤੁ ਹੈ ਤਿਸੁ ਨਾਮੁ ਪਰਿਓ ਹੈ ਧੁਕਟੀ। ” 
- ਦੇਵ ੪, ੬, ੧":੨ (528) 


ਜਮਦਗਨਿ --- ਇਕ ਤਪੱਸਵੀ ਤੇ ਸੂਰਬੀਰ ਰਿਸ਼ੀ ਜੋ ਭ੍ਰਿਗੂ ਵੰਸ਼ ਵਿਚ ਪਿਤਾ ਰਿਚੀਕ ਤੇ ਮਾਤਾ 


ਸਤਯਵਤੀ ਦਾ ਪੁੱਤਰ ਸੀ; ਦਮਕਰਨ ਦਾ 
“ਗਾਵੈ ਜਮਦਗਨਿ ਪਰਸਰਾਮੇਸੁਰ ਕਰ ਕੁਠਾਰੁ ਰਘੁ ਤੇਜੁ ਹਰਿਓ। ”? 
- ਸਵ ੧, ੪੨ (1389) 


ਜਮਦਰਿ ---- ਜਮਰਾਜ ਦੇ ਦੁਆਰ ਤੇ 


“ਜਮਦਰਿ ਬਧਾ ਚੋਟਾ ਖਾਏ। ? 
- ਮਾਝ ੧, ਅਸ ੧, ੪:੨ (109) 





1753 


ਜਮਦੁਆਰ --- ਜਮ ਰਾਜੇ ਦੇ ਦੁਆਰੇ 
“ਜਮਦੁਆਰ ਜਬ ਪੂਛਸਿ ਬਵਰੇ ਤਬ ਕਿਆ ਕਹਸਿ ਮੁਕੰਦਾ। ” 
- ਆਸਾ ਕਬ, ੨੬, ੧":੧ (482) 
ਹੋਰ ਰੂਪ: 
ਜਮਦੁਆਰਿ - 
“ਜਮਦੁਆਰਿ ਨ ਹੋਹੁ ਖੜੀਆ ਸਿਖ ਸੁਣਹੁ ਮਹੇਲੀਹੋ । ”” 
- ਵਡ ੧, ਛੰਤ ੨, ੭:੫ (567) 


ਜਮਦੂਤ ---- ਜਮਰਾਜ ਦੇ ਸੇਵਕ, ਜਮਗਣ 
“ਜਿਨਿ ਗੁਰੁ ਸੇਵਿਆ ਆਪਣਾ ਜਮਦੂਤ ਨ ਲਾਗੈ ਡੰਡੁ । ” 
- ਸਿਰੀ ੫, ੯੦, ੪੧੨ (50) 
ਹੋਰ ਰੂਪ: 


ਜਮਦੂਤਨ - 
“ਸਾਧਸੰਗਿ ਮਿਲਿ ਹਰਿ ਗੁਨ ਗਾਏ ਜਮਦੂਤਨ ਕਉ ਤ੍ਰਾਸ ਅਹੇ। ” (ਜਮਰਾਜ ਦੇ 
ਸੇਵਕਾਂ, ਜਮਗਣਾਂ) 

- ਬਿਲਾ ੫, ੧੦੩, ੧":੨ (824) 
ਜਮਦੂਤਾ - 
“ਚਿਤ੍ਰ ਗੁਪਤ ਕਾ ਕਾਗਦੁ ਫਾਰਿਆ ਜਮਦੂਤਾ ਕਛੂ ਨ ਚਲੀ। ” (ਜਮਗਣਾਂ, ਜਮ ਦੇ 
ਸੇਵਕਾਂ) 

- ਸਿਰੀ ੫, ਛੰਤ ੨, ੩:੫ (79) 
ਜਮਦੂਤੀ - 
““ਜਮਦੂਤੀ ਹੈ ਹੇਰਿਆ ਦੁਖ ਹੀ ਮਹਿ ਪਚਾ। ” (ਜਮਦੂਤਾਂ ਨੇ) 

- ਮਾਰੂ ੫, ਵਾਰ ੧੫:੭ (1099) 
ਜਮਦੂਤੁ - 
““ਜਮਦੁਤੁ ਨ ਆਵੈ ਨੇਰੈ । ” 


੍‌੍ - ਸੋਰ ੫, ੮੮, ੧:੨ (630) 
ਜਮਦੂਤੈ - 
“ਹਰਿ ਧਨੁ ਨਿਰਭਉ ਸਦਾ ਸਦਾ ਅਸਥਿਰੁ ਹੈ ਸਾਚਾ ਇਹੁ ਹਰਿ ਧਨੁ ਅਗਨੀ 
ਤਸਕਰੈ ਪਾਣੀਐ ਜਮਦੂਤੈ ਕਿਸੈ ਕਾ ਗਵਾਇਆ ਨ ਜਾਈ। ? 
੍‌ - ਸੂਹੀ ੪, ੧੦, ੪੧ (734) 


- ਮਾਰੂ ੧, ਸੋਲਾ ੧੨, ੧੩੨ (1033) 


“ਰਸਨਾ ਰਾਮ ਨਾਮ ਹਿਤੁ ਜਾ ਕੈ ਕਹਾ ਕਰੈ ਜਮਨਾ। ” 
- ਆਸਾ ਕਬ, ੫, ੧":੨ (476) 


“ਇਬ ਕੇ ਰਾਹੇ ਜੰਮਨਿ ਨਾਹੀ ਪਛੁਤਾਣੇ ਸਿਰਿ ਭਾਰੋ। ? 





ਜਮਪਾਸਿ _--- 


ਜਮਪੀਰ ---- 


1754 


- ਵਡ ੧, ਅਲ ੪, ੩੧੫ (581) 
ਜਮ-ਮਾਰਗ ਭਾਵ ਮੌਤ 
“ਹਰਿ ਗੁਣ ਰਮਤ ਨਾਹੀ ਜਮਪੰਥ । ? 
- ਗੋਂਡ ੫, ੧੭, ੧:੩ (867) 


“ਭੈ ਭਰਮ ਨਾਠੇ ਛੁਟੀ ਗਾਠੇ ਜਮਪੰਥਿ ਮੂਲਿ ਨ ਆਵੀਐ। ” 
- ਧਨਾ ੫, ਛੰਤ ੧, ੧:੫ (691) 
ਜਮਪੰਥੁ - 
“ਹਰਿ ਆਰਾਧੇ ਜਮਪੰਥੁ ਸਾਧੇ ਦੁਖੁ ਨ ਵਿਆਪੈ ਕੋਈ। ” 
- ਸੂਹੀ ੫, ਛੰਤ ੬, ੧:੩ (780) 
ਜਮ ਦੀ ਫਾਹੀ ਵਿਚ 
“ਜਿਨ ਹਰਿ ਹਰਿ ਹਰਿ ਰਸੁ ਨਾਮੁ ਨ ਪਾਇਆ ਤੇ ਭਾਗਹੀਣ ਜਮਪਾਸਿ। ” 
- ਗੂਜ ੪, ੧, ੩:੧ (492) 
ਜਮਾਂ ਦਾ ਦਿਤਾ ਦੁੱਖ 
“ਅੰਤਰਿ ਵਸੈ ਨ ਲਗੈ ਜਮਪੀਰ। ” 
- ਗਉਂ ੩, ੨੬, ੪:੨ (159) 
ਹੋਰ ਰੂਪ: 
ਜਮਪੀੜ - 
“ਹਰਿ ਸੇਵਕ ਨਾਹੀ ਜਮਪੀੜ। ” 
- ਬਿਲਾ ੫, ੩, ੨੨ (802) 


“ਸਰਣਿ ਪਰਹਿ ਤੇ ਉਬਰਹਿ ਛੋਡਿ ਜਮਪੁਰ ਕੀ ਲਿਖਹ। ” 
- ਸਵ ੩, ੧੭੨ (1395) 
ਹੋਰ ਰੂਪ: 
ਜਮਪੁਰਿ - 
“ਬਿਨੁ ਨਾਵੈ ਠਉਰੁ ਨ ਪਾਇਨੀ ਜਮਪੁਰਿ ਦੂਖ ਸਹਾਹਿ। ” (ਜਮਾਂ ਦੀ ਪੁਰੀ ਵਿਚ) 
- ਸਿਰੀ ੩, ੫੭, ੩:੩ (36) 
“ਜਨਮ ਮਰਣੁ ਨਿਵਾਰੀਐ ਦੁਖੁ ਨ ਜਮਪੁਰਿ ਹੋਇ। ” (ਭਾਵ ਧਰਮਰਾਜ ਦੇ ਦਰਬਾਰ 
ਵਿਚ) 
- ਆਸਾ ੫, ੧੩੬, ੩੯੧ (426) 
“ਜਮਪੁਰਿ ਬਾਧੇ ਮਾਰੀਅਹਿ ਬਿਰਥਾ ਜਨਮੁ ਗਵਾਈ। ” (ਅਗਲੇ ਜਹਾਨ) 
- ਆਸਾ ੩, ਅਸ ੨੯, ੬੨ (426) 


“ਰਾਮ ਸਨੇਹੀ ਬਾਹਰਾ ਜਮਪੁਰੁ ਮੇਰੇ ਭਾਂਇ। ” 


- ਸਲੋ ਕਬ, ੧੫੧੨ (1372) 





1755 


“ਜੁਗਤਿ ਜਾਨਿ ਨਹੀ ਰਿਦੈ ਨਿਵਾਸੀ ਜਲਤ ਜਾਲ ਜਮਫੰਧ ਪਰੇ । ? 
- ਆਸਾ ਧੰਨਾ, ੧, ੨੧ (487) 
ਹੋਰ ਰੂਪ: 
ਜਮਫੰਧੁ - 
“ਓਹ ਬੇਰਾ ਨਹ ਬੂਝੀਐ ਜਉ ਆਇ ਪਰੈ ਜਮਫੰਧੁ । ” 
- ਗਉਂ ੫. ਬਾਅ ੧੯੪ (254) 
ਮੌਤ/ਜਮ ਦੀ ਫਾਂਸੀ ਭਾਵ ਜਨਮ ਮਰਨ ਦਾ ਚੱਕਰ 
“ਤੁਮਰੇ ਭਜਨ ਕਟਹਿ ਜਮਫਾਂਸਾ। ? 
- ਸੋਰ ਰਵਿ, ੫, ੫:੧ (659) 
ਹੋਰ ਰੂਪ: 
ਜਮਫਾਸੀ - 
“ਕਟੀਐ ਜਮਫਾਸੀ ਸਿਮਰਿ ਅਬਿਨਾਸੀ ਸਗਲ ਮੰਗਲ ਸੁਗਿਆਨਾ। ”” 
- ਸੂਹੀ ੫, ਛੰਤ ੬, ੨:੩ (781) 
ਜਮਾਂ ਦਾ ਬੰਧਨ/ਪਕੜ, ਜਮਾਂ ਦੀ ਫਾਹੀ 
“ਮੇਰੇ ਮਨ ਨਾਮਿ ਲਏ ਜਮਬੰਧ ਤੇ ਛੂਟਹਿ ਸਰਬ ਸੁਖਾ ਸੁਖ ਪਾਈਐ। ” 
- ਗਉਂ ੫, ੧੫੩”, ੨:੧ (213) 
ਜਮਾਂ ਦਾ ਭੈ/ਡਰ 
“ਸਾਧ ਸੰਗਤਿ ਮਹਿ ਹਰਿ ਰਸੁ ਪਾਈਐ ਗੁਰਿ ਮਿਲਿਐ ਜਮਭਉ ਭਾਗਾ। ”” 
- ਸੋਰ ੧, ੧੦, ੫2੧ (598) 
“ਮਨਮੁਖ ਜਮਮਗਿ ਪਾਈਅਨਿ੍‌ ਜਿਨ ਦੂਜਾ ਭਾਉ ਪਿਆਰਾ। ” 
- ਗੂਜ ੩, ਵਾਰ ੧੨:੩ (513) 
ਵਿਚਾਰਾ/ਨਿਮਾਣਾ ਜਿਹਾ ਜਮ 
“ਸੁਪਨੀ ਜੀਤੀ ਕਹਾ ਕਰੈ ਜਮਰਾ। ? 
- ਆਸਾ ਕਬ, ੧੯, ੩੯੨ (480) 
ਜਮਾਂ ਦਾ ਰਾਜਾ, ਧਰਮਰਾਜ 
“ਮੋਰ ਮੋਰ ਕਰਿ ਅਧਿਕ ਲਾਡੁ ਧਰਿ ਪੇਖਤ ਹੀ ਜਮਰਾਉ ਹਸੈ। ” 
- ਸਿਰੀ ਕਬ, ੧, ੧:੨ (92) 


ਧਰਮਰਾਜ 
“ਜਮਰਾਜੇ ਕੇ ਹੇਰੂ ਆਏ ਮਾਇਆ ਕੈ ਸੰਗਲਿ ਬੰਧਿ ਲਇਆ। ” 
- ਆਸਾਂ ੧, ਪਟੀ ੫:੨ (432) 





1756 


- ਮਾਝ ੧, ਵਾਰ ੧੧:੪ (143) 


- ਗਉ ੫, ੧੦੩, ੩:੨ (186) 


ਉਪਜਾਏ ਭਾਵ ਇਕਠੇ ਕੀਤੇ; ਹੋਰ ਵੇਖੋ “ਜਮਾਵੈ ” 
“ਨਾਉ ਬੀਜਣ ਲਗਾ ਆਸ ਕਰਿ ਹਰਿ ਬੋਹਲ ਬਖਸ ਜਮਾਇ ਜੀਉ। ” 
- ਸਿਰੀ ੫, ਅਸ ੨੯, ੨੩ (73) 


“ਮਨੁ ਕਿਰਸਾਣੁ ਹਰਿ ਰਿਦੈ ਜੰਮਾਇ ਲੈ ਇਉ ਪਾਵਸਿ ਪਦੁ ਨਿਰਬਾਣੀ। ? 
- ਸਿਰੀ ੧, ੨੬, ੧੨ (23) 
ਜਮਾਇਓ - 
“ਸਤਹੁ ਖੇਤੁ ਜਮਾਇਓ ਸਤਹੁ ਛਾਵਾਣੁ । 
- ਰਾਮ ਬਸ, ਵਾਰ ੬:੮ (968) 
ਜਮਾਇਆ - 
“ਸਭੁ ਕੋ ਬੀਜੇ ਆਪਣੇ ਭਲੇ ਨੋ ਹਰਿ ਭਾਵੈ ਸੋ ਖੇਤੁ ਜਮਾਇਆ। ”? 
- ਗਉ ੪, ਵਾਰ ੯ਸ, ੪, ੧:੩ (304) 
ਜਮਾਈ - 
“ਨਾਨਕ ਗੁਰਮੁਖਿ ਹਿਰਦੈ ਰਾਮ ਨਾਮੁ ਲੇਹੁ ਜਮਾਈ। ”? 
- ਭੈਰ ੩, ੧੦, ੪:੨ (1130) 
ਜਮਾਏ - 
“ਗੁਰਮੁਖਿ ਖੇਤੀ ਹਰਿ ਅੰਤਰਿ ਬੀਜੀਐ ਹਰਿ ਲੀਜੈ ਸਰੀਰਿ ਜਮਾਏ ਰਾਮ। ” 
- ਵਡ ੩, ਛੰਤ ੨, ੨:੧ (568) 


“ਤਨੁ ਮਨੁ ਦਿਤਾ ਭਵਜਲੁ ਜਿਤਾ ਚੂਕੀ ਕਾਂਣਿ ਜਮਾਣੀ। ”” 
- ਵਡ ੫. ਛੰਤ ੧, ੧:੩ (576) 
ਹਮ ਬਰਾਬਰ, ਇਕੋ ਜਮਾਤ ਨਾਲ ਸਬੰਧ ਰਖਣ ਵਾਲਾ 
“ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ । ? 
- ਜਪੁ ੧, ੨੮੧੩ (6) 


“ਇਛਸਿ ਜਮਾਦਿ ਪਰਾਭਯੰ ਜਸੁ ਸੂਸਤਿ ਸੁਕ੍ਰਿਤ ਕ੍ਰਿਤ । ” 
- ਗੂਜ ਜੈਦੇ, ੧, ੨੧ (526) 


“ਤਿਸ ਨਾਰੀ ਕਉ ਦੁਖੁ ਨ ਜਮਾਨੈ। ”” 
- ਗਉ ੫, ੯੯, ੩:੨ (185) 


(ਅ. ਜ਼ਮਾਲ) ਸੁੰਦਰਤਾ, ਕੋਮਲ ਸੁੰਦਰਤਾ 





[ਦੀ 


“ਨੀਚ ਕੀਚ ਨਿਮ੍ਰਿਤ ਘਨੀ ਕਰਨੀ ਕਮਲ ਜਮਾਲ। ” 
- ਚਉ ੫, ੯੨ (1364) 
(ਹੇ ਜਮਾਲ, ਜਮਾਲ ਇਕ ਸਿਖ ਦਾ ਨਾਂ ਹੈ, ਸ਼ਬਦਾਰਥ) 


“ਹਉਮੈ ਕਰੈ ਕਰਾਂਵੈ ਹਉਮੈ ਪਾਪ ਕੋਇਲੇ ਆਨਿ ਜਮਾਵੈਗੋ। ”” 
- ਕਾਨ ੪, ਅਸ ੫, ੬੧੧ (1311) 


- ਸਿਰੀ ੧, ਪਹ ੧, ੪੨ (75) 


“ਢੇਰੀ ਜਾਮੈ ਜਮਿ ਮਰੈ ਗਰਭ ਜੋਨਿ ਦੁਖ ਪਾਇ। ” (ਜੰਮਦਾ ਮਰਦਾ) 
- ਗਉਂ ੫, ਬਾਅ ੩੦੫ (256) 
“ਤੁਧਹੁ ਭੁਲੇ ਸਿ ਜਮਿ ਜਮਿ ਮਰਦੇ ਤਿਨ ਕਦੇ ਨ ਚੁਕਨਿ ਹਾਵੇ । ” 
- ਰਾਮ ੫, ਵਾਰ ੯ ਸ, ੫, ੧੨ (961) 


“ਬਿਰਖੁ ਜਮਿਓ ਹੈ ਪਾਰਜਾਤ। ”? 


- ਬਸੰ ੫. ੧, ੪:੧ (1180) 


=<== (1) ਧੈਦਾ ਹੋਇਆ, ਜਨਮਿਆ 
“ਆਸਾ ਅੰਦਰਿ ਜੰਮਿਆ ਆਸਾ ਰਸ ਕਸ ਖਾਇ। ” 
- ਸਿਰੀ ੧, ਅਸ ੧੩, ੭:੧ (61) 
(2) ਉਗਿਆ 
“ਖੇਤਿ ਮੇਰੈ ਜੰਮਿਆ ਨਿਖੁਟਿ ਨ ਕਬਹੂ ਜਾਇ। ” 
- ਮਾਰੂ ੫, ੧੩, ੩:੨ (1002) 


“ਅਗਮ ਨਿਗਮ ਉਧਰਣ ਜਰਾ ਜੰਮਿਹਿ ਆਰੋਅਹ। ” (ਜਮ ਉਤੇ ਸੁਆਰ ਹੋ) 

- ਸਵ ੪, ਸਲ ੨:੪ (1406) 
ਉੱਗੀ 
“ਖੇਤੀ ਜੰਮੀ ਅਗਲੀ ਮਨੂਆ ਰਜਾ ਸਹਜਿ ਸੁਭਾਇ। ” 

- ਸਿਰੀ ੩, ੫੫, ੨੨ (35) 


“ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ । ” 
- ਆਸਾ ੧, ਵਾਰ ੧੯ਸ, ੧, ੨੧ (473) 


“ਭਰਮੇ ਭੂਲਾ ਦੁਖੁ ਘਣੋ ਜਮੁ ਮਾਰਿ ਕਰੈ ਖੁਲਹਾਨੁ । ” 
- ਸਿਰੀ ੧, ੧੯, ੩੨ (21) 
“ਗੁਰਮਤੀ ਜਮੁ ਜੋਹਿ ਨ ਸਾਕੈ ਸਾਚੈ ਨਾਮਿ ਸਮਾਇਆ। ” 





1758 


- ਸਿਰੀ ੪, ਵਾਰ ੧੧ਸ, ੩, ੨:੪ (87) 


(1) ਸਜੀ ਸੁਰ ਯੋਗ ਮਨ ਅਨੁਸਾਰ ਪਿੰਗਲਾ ਨਾਂੜੀ ਵਿਚ ਚਲਦਾ ਸੂਰ 
“ਉਲਟੀ ਗੰਗਾ ਜਮੁਨ ਮਿਲਾਵਉ । ” 
- ਗਉ ਕਬ, ੧੮, ੩:੧ (327) 
(2) ਜਮਨਾ ਨਦੀ ਜਿਸ ਦੀ ਗਿਣਤੀ ਤ੍ਰਿਵੇਣੀ ਵਿਚ ਹੈ 
“ਦੁਤੀਆ ਜਮੁਨ ਗਏ ਗੁਰਿ ਹਰਿ ਹਰਿ ਜਪਨੁ ਕੀਆ। ” 
- ਤੁਖਾ ੪, ਛੰਤ ੪, ੪:੧੬ (1116) 
“ਗੰਗ ਜਮੁਨ ਜਉ ਉਲਟੀ ਬਹੈ । ”” 
- ਭੈਰ ਨਾਮ, ੧੦, ੧੩:੧ (1166) 
ਹੋਰ ਰੂਪ: 
ਜਮੁਨਾ - 
“ਗੰਗਾ ਜਮੁਨਾ ਗੋਦਾਵਰੀ ਸਰਸੁਤੀ ਤੇ ਕਰਹਿ ਉਦਮੁ ਧੂਰਿ ਸਾਧੂ ਕੀ ਤਾਈ। ” 
- ਮਲਾ ੪, ੨, ੧੧ (1263) 


“ਜਮੂਆ ਨ ਜੋਹੈ ਹਰਿ ਕੀ ਸਰਣਾਈ। ” 


- ਗਉਂ ੩, ਅਸ ੫. ੫:੧ (231) 


“'ਖਤਿਅਹੁ ਜੰਮੇ ਖਤੇ ਕਰਨਿ ਤ ਖਤਿਆ ਵਿਚਿ ਪਾਹਿ।” 
- ਮਾਝ ੧, ਵਾਰ ੨੪ਸ, ੧, ੧:੧ (149) 


(1) ਉਗੇ, ਪੈਦਾ ਹੋਏ 
“ਗੁਰਮੁਖਿ ਬੀਜੇ ਸਚੁ ਜਮੈ ਸਚੁ ਨਾਮੁ ਵਾਪਾਰੁ। 
- ਆਸਾ ੩, ਅਸ ੩੪, ੩੧ (428) 
(2) ਜਮ ਦੇ ਨਾਲ 
“ਮੁਨਿ ਜੋਗੀ ਦਿਗੰਬਰਾ ਜਮੈ ਸਣੁ ਜਾਸੀ। ” 
- ਮਾਰੂ ੫, ਵਾਰ ੧੮:੬ (1100) 
“ਜਮੈ ਕਾਲੈ ਤੇ ਛੁਟੈ ਸੋਇ। ” 
- ਭੈਰ ੩, ੨, ੫:੨ (1128) 
(1) ਜਨਮੇ, ਜਨਮ ਲਿਆ 
“ਸੋ ਨਰੁ ਜੰਮੈ ਨਾ ਮਰੈ ਨਾ ਆਵੈ ਨਾ ਜਾਇ। ?” 
- ਸਿਰੀ ੧, ੧੪, ੪੯੨ (19) 
(2) ਉਗੇ, ਸਫੁਟਿਤ ਹੋਏ 
“ਕੁਰੁਤਾ ਬੀਜੁ ਬੀਜੇ ਨਹੀ' ਜੰਮੈ ਸਭੁ ਲਾਹਾ ਮੂਲੁ ਗਵਾਇਦਾ। ” 
- ਮਾਰੂ ੫, ਸੋਲ ੫, ੫੩ (1075) 


ਜੈ, ਸੋਭਾ, ਜਸ? ਜਿਤ, ਫਤਹਿ (ਮਹਾਨਕੋਸ਼) 


“ਸੀ ਗੁਰ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ ਪਰਮਪਦੁ ਪਾਇਯਉ। ” 
- ਸਵ ੪, ਬਲ ੧:੭ (1405) 





| ਹੀ 


---- ਕਨੌਜ ਨਿਵਾਸੀ ਭੋਜਦੇਵ ਬ੍ਰਾਹਮਣ ਦਾ ਪੁੱਤਰ, ਮੂਲ ਰੂਪ ਵਿਚ ਵੈਸ਼ਨਵ ਤੇ ਕ੍ਰਿਸ਼ਨ 
ਉਪਾਸ਼ਕ ਸੀ, ਤਤਵੇਤਾ ਸਾਧੂਆਂ ਦੀ ਸੰਗਤ ਕਾਰਨ ਪ੍ਰਭੂ ਭਗਤ ਹੋਇਆ, ਅਧਿਕ ਸਮਾਂ 
ਬੰਗਾਲ ਵਿਚ ਹੀ ਗੁਜਾਰਿਆ ਗੀਤ ਗੋਵਿੰਦ ਇਸ ਦੀ ਪ੍ਰਸਿੱਧ ਰਚਨਾ ਹੈ, ਇਸ ਦੇ ਦੋ 
ਸ਼ਬਦ ਰਾਗ ਗੂਜਰੀ ਤੇ ਮਾਰੂ ਵਿਚ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਹੋਰ ਵੇਖੋ 
ਰੰ 
“ਅੰਬਰੀਕੁ ਜਯਦੇਵ ਤ੍ਰਿਲੋਚਨੁ ਨਾਮਾ ਅਵਰੁ ਕਬੀਰੁ ਭਣੰ। ” 

- ਸਵ ੪, ਬਲ ੩੨ (1405) 
ਜੈ ਹੋਵੇ, ਜਸ/ਵਡਿਆਈ ਹੋਵੇ 
“ਸੀ ਗੁਰੂ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ ਪਰਮਪਦੁ ਪਾਇਯਉ । ” 

- ਸਵ ੪, ਬਲ ੧:੭ (1405) 


੧1 


ਦੌਲਤ, ਧਨ 
“ਪਰੰਦਏ ਨ ਗਿਰਾਹ ਜਰ। ”? 


- ਮਾਝ ੧, ਵਾਰ ੧੩ਸ, ੧, ੬:੧ (144) 


“ਸਖੀ ਸਹੇਲੀ ਨਨਦ ਗਹੇਲੀ ਦੇਵਰ ਕੈ ਬਿਰਹਿ ਜਰਉ ਰੇ। ”” 
- ਆਸਾ ਕਬ, ੨੫, ੧:੨ (482) 
(2) ਜਰਾਂ, ਸਹਾਰਾ 
“ਧਰਤ ਧਿਆਨੁ ਗਿਆਨੁ ਸਸਤੁਗਿਆ ਅਜਰ ਪਦੁ ਕੈਸੇ ਜਰਉ। ” 
- ਕਲਿ ੫, ੬, ੧":੨ (1322) 
“ਤਸਕਰ ਪੰਚ ਨਿਵਾਰਹੁ ਠਾਕੁਰ ਸਗਲੋ ਭਰਮਾ ਹੋਮਿ ਜਰਹੁ । ? 
- ਬਿਲਾ ੫, ੧੧੯, ੧:੨ (828) 


“ਕਾਮ ਕ੍ਰੋਧ ਅਤਿ ਤ੍ਰਿਸਨ ਜਰੰਗਾ। ? 
- ਕਾਨ ੫. ੩੬, ੨:੩ (1305) 
<< (ਸੰ.) ਖਸਤਾ, ਜੀਰਣ, ਬਹੁਤ ਪੁਰਾਣਾ 
“ਕਬੀਰ ਬੇੜਾ ਜਰਜਰਾ ਫੂਟੇ ਛੇਂਕ ਹਜਾਰ। ”” 
- ਸਲੋ ਕਬ, ੩੫੧ (1366) 


“ਮਾਸ ਅਪਾਰ ਦਿਨਸ ਗਣਿ ਰਾਖੇ ਗੁਸਤ ਜਾਤ ਬਲੂ ਜਰਣੀ। ” 

- ਸਾਰ ੫, ੭੭, ੧੨ (1219) 
ਸਹਾਰਿਆ ਹੈ 
“ਜਿਸ ਨੋ ਆਇਆ ਪ੍ਰੇਮ ਰਸੁ ਤਿਸੈ ਹੀ ਜਰਣੇ। ? 

- ਗਉ ੫, ਵਾਰ ੯ :੩ (320) 





1760 


“ਸੁਖਦਾਈ ਪੂਰਨ ਪ੍ਰਭੁ ਕਰਤਾ ਮੇਰੀ ਬਹੁਤੁ ਇਆਨਪ ਜਰਤ। ”” 
- ਦੇਵ ੫, ੩, ੨੯੧ (529) 


“ਇਹੁ ਜਗੁ ਜਰਤਾ ਦੇਖਿ ਕੈ ਭਇਓ ਕਬੀਰੁ ਉਦਾਸੁ । ? 

- ਸਲੋ ਕਬ, ੩੬:੨ (1366) 
ਹੋਰ ਰੂਪ: 
ਜਰਤੇ - 
“ਸਿਵ ਬਿਰੰਚਿ ਅਸੁਰ ਸੁਰ ਜੇਤੇ ਕਾਲ ਅਗਨਿ ਮਹਿ ਜਰਤੇ । ? 

- ਮਲਾ ੫, ੪, ੩:੧ (1267) 
ਜਰਦਰੂਬਾਨੀ - (ਫਾ. ਜ਼ਰਦਰੂ) ਪੀਲੇ ਰੰਗੇ ਮੂੰਹ ਵਾਲਾ (ਬਾਨੀ-ਰੰਗਤ, ਵੰਨ) 
“ਦਿਲ ਖਲਹਲੁ ਜਾ ਕੈ ਜਰਦਰੂਬਾਨੀ । ” 

- ਭੈਰ ਕਬ, ੧੫, ੩:੧ (1161) 


“ਜਾ ਕਉ ਭਇਓ ਕ੍ਰਿਪਾਲ ਬੀਠੁਲਾ ਤਿਨਿ ਹਰਿ ਹਰਿ ਅਜਰ ਜਰਨ। ” 
- ਸਾਰ ੫, ੧੩, ੩:੨ (1206) 


- ਬਿਲਾ ੫, ੭, ੧":੨ (803) 


“ਜਰਮ ਕਰਮ ਮਛ ਕਛ ਹੁਅ ਬਰਾਹ ਜਮੁਨਾ ਕੈ ਕੂਲਿ ਖੇਲੁ ਖੇਲਿਓ ਜਿਨਿ ਗਿੰਦ 
ਜੀਉ।” 


- ਸਵ ੪, ਗਯੰ ੯:੩ (1403) 


(1) ਬਲਵਾਨ, ਜ਼ਾਲਮ 
“'ਓੜਕੁ ਆਇਆ ਤਿਨ ਸਾਹਿਆ ਵਣਜਾਰਿਆ ਮਿਤ੍ਰਾ ਜਰੁ ਜਰਵਾਣਾ ਕੰਨਿ। ” 

- ਸਿਰੀ ੪, ਪਹ ੨, ੫:੧ (76) 
““ਜਰੁ ਜਰਵਾਣਾ ਕੰਨ ਚੜਿਆ ਨਚਸੀ। ” 

- ਮਲਾ ੧, ਵਾਰ ੨੬:੪ (1290) 
(2) ਜਰਾ ਦਾ ਵਰਣ (ਰੰਗ) ਬੁਢੇਪੇ ਦਾ ਰੰਗ, ਚਿਟੇ ਵਾਲ 
“ਜੇ ਜਰਵਾਣਾ ਪਰਹਰੈ ਜਰੁ ਵੇਸ ਕਰੇਦੀ ਆਈਐ। ” 

- ਆਸਾ ੧, ਵਾਰ ੫:੪ (465) 
(“ਦਰਪਣ ” “ਜਰਵਾਣਾ” ਦੇ ਅਰਥ “ਬਲਵਾਲਾ ਬੁਢਾਪਾ” ਉਹ ਬੁਢਾਪਾ ਜੋ ਟਾਲਿਆ 
ਨਾ ਜਾ ਸਕੇ ਕਰਦੇ ਹਨ।) 
(1) ਬੁਢਾਪਾ 
“ਨਾਨਕ ਬਧਾ ਘਰੁ ਤਹਾਂ ਜਿਥੈ ਮਿਰਤੁ ਨ ਜਨਮੁ ਜਰਾ। ” 

- ਸਿਰੀ ੫, ੭੬, ੪੩ (44) 





1761 


(2) ਬਰਦਾਸ਼ਤ ਕੀਤਾ 
“ਅਪਿਉ ਪੀਓ ਗਤੁ ਥੀਓ ਭਰਮਾ ਕਹੁ ਨਾਨਕ ਅਜਰੁ ਜਰਾ। ”? 
- ਜੈਤ ੫, ੬, ੨੧੨ (701) 


“ਭਰਮੁ ਜਰਾਇ ਚਰਾਈ ਬਿਭੂਤਾ ਪੰਥਿ ਏਕੁ ਕਰਿ ਪੇਖਿਆ। ” 
- ਗਉ ੫, ੧੩੨", ੩:੧ (208) 


“ਜਿਸਹਿ ਜਰਾਏ ਆਪਿ ਸੋਈ ਅਜਰੁ ਜਰੈ। ” 
- ਰਾਮ ੫, ਵਾਰ ੩:੭ (958) 


-<- ਸ਼ੀ ਕ੍ਰਿਸਨ ਜੀ ਵਲੋਂ ਮਾਰਿਆ ਗਿਆ ਇਕ ਦੈਤ 
“ਜਰਾਸੰਧਿ ਕਾਲਜਮੁਨ ਸੰਘਾਰੇ। ? 
- ਗਉ ੧, ਅਸ ੯, ੭:੧ (224) 
ਜਰਾ (ਬੁਢਾਪੇ) ਆਧਿ ਦਾ ਰੋਗ, ਬੁਢਾਪੇ ਦਾ ਰੋਗ 
“ਨ ਦਨੋਤਿ ਜਸਮਰਣੇਨ ਜਨਮ ਜਰਾਧਿ ਮਰਣ ਭਇਅੰ। ?” 
- ਗੂਜ ਜੈਦੇ, ੧, ੧੩ (526) 


ਜਰਾਵਤ ---- ਜਲਾਉੱਦਾ, ਬਾਲਦਾ 
“ਤ੍ਰਣ ਕੋ ਮੰਦਰੁ ਸਾਜਿ ਸਵਾਰਿਓ ਪਾਵਕੁ ਤਲੈ ਜਰਾਵਤ ਹੇ। ”” 
- ਬਿਲਾ ੫, ੮੮, ੨:੧ (821) 


“ਜਜਾ ਜਉ ਤਨ ਜੀਵਤ ਜਰਾਵੈ । ? 
- ਗਉ ਕਬ, ਬਾਅ ੧੪:੧ (340) 


“ਰਾਮ ਜਪਤ ਤਨੁ ਜਰਿ ਕੀ ਨ ਜਾਇ। ? (ਸਰੀਰ ਕਿਵੇਂ ਸੜ ਸਕਦਾ ਹੈ) 

- ਗਉਂ ਕਬ ੩੩, ੧":੧ (329) 
(2) ਬਰਦਾਸ਼ਤ ਕਰਨਾ, ਝਲਣਾ 
“ਮਾਣੁ ਮਹਤਾ ਤੇਜੁ ਆਪਣਾ ਆਪਿ ਜਰਿ। ? 

- ਰਾਮ ੫. ਵਾਰ ੧੮:੬ (965) 
(3) ਬੁਢਾਪਾ 
“ਨੈਨੀ ਦ੍ਰਿਸਟਿ ਨਹੀ ਤਨੁ ਹੀਨਾ ਜਰਿ ਜੀਤਿਆ ਸਿਰਿ ਕਾਲੋ। ” 

- ਭੈਰ ੧, ੩, ੧੧ (1125) 


“ਪਾਵਕ ਜਰਿਓ ਨ ਜਾਤ ਰਹਿਓ ਜਨ ਧੂਰਿ ਲਗਿ। ” 


- ਸਮੁ ੫, ੧੦%:੩ (1389) 
(2) ਬਰਦਾਸ਼ਤ ਕਰਨਾ, ਝਲਣਾ 
“ਗੁਰ ਗਮ ਪ੍ਰਮਾਣਿ ਅਜਰੁ ਜਰਿਓ ਸਰਿ ਸੰਤੋਖ ਸਮਾਇਓ। ”” 
- ਸਵ ੫, ਕਲ ੮:੫ (1408) 





1762 


ਹੋਰ ਰੂਪ: 
ਜਰਿਆਂ - 
“ਕਹੁ ਨਾਨਕ ਅਜਰੁ ਜਿਨਿ ਜਰਿਆ ਤਿਸ ਹੀ ਕਉ ਬਨਿ ਆਵਤ। ” 
- ਸਾਰ ੫, ੯, ੪:੨ (1205) 
“ਨਾਮੇ ਚੇ ਸੁਆਮੀ ਬੀਠਲੋ ਜਿਨਿ ਤੀਨੈ ਜਰਿਆ। ”” (ਤਿੰਨੇ ਤਲੀਆਂ ਭਾਵ ਤਿੰਨੇ 
ਢੁਕਦੀਆਂ ਹਨ) 
(ਤਿੰਨਾਂ ਲੋਕਾਂ ਦਾ ਭਾਰ ਸਹਾਰਿਆ ਹੋਇਆ ਹੈ- “ਨਿਰੜੈ ” 
ਤਿੰਨੇ ਤਾਪ ਸਾੜ ਦਿਤੇ ਹਨ - “ਦਰਪਣ ? 
- ਗੂਜ ਨਾਮ, ੨, ੩੨ (525) 
(1) ਸੜੀ 
“'ਲਕਰੀ ਬਿਖਰਿ ਜਰੀ ਮੰਝ ਭਾਰਿ। ? 
- ਰਾਮ ੧, ੧੧, ੨:੪ (879) 
(2) ਝਲਣਾ, ਸਹਾਰਨਾ 
“ਬਰਧਮਾਨ ਹੋਵਤ ਦਿਨ, ਪ੍ਰਤਿ ਨਿਤ ਆਵਤ ਨਿਕਟਿ ਬਿਖੰਮ ਜਰੀ। ” 
- ਸਮੁ ੫, ੩":੪ (1387) 
ਹੋਰ ਰੂਪ: 
ਜਰੀਆ - 
“ਜਿਸੁ ਲਾਗੀ ਪੀਰ ਪਿਰੰਮ ਕੀ ਸੋ ਜਾਣੈ ਜਰੀਆ। ? (ਝਲੀਦੀ ਹੈ) 
- ਆਸਾ ੪, ਛੰਤ ੧੫, ੨:੨ (449) 
(1) ਝਲਦਾ, ਵੇਖੋ “ਜਰੀ” (2) 
(2) ਬੁਢਾਪਾ 
“ਨਹ ਮਰੀਆ ਨਹ ਜਰੀਆ। ”” 
- ਸੂਹੀ ੫, ੪੪, ੧੫ (746) 
(3) ਸੜਨਾ 
“ਅਨਿਤ ਬਿਉਹਾਰ ਅਚਾਰ ਬਿਧਿ ਹੀਨਤ ਮਮ ਮਦ ਮਾਤ ਕੋਪ ਜਰੀਆ। ” 
- ਕਾਨ ੫, ੩੦, ੨੨੧ (1303) 


ਹੋਰ ਰੂਪ: 
ਜਰੀਐ - 
“ਜਬ ਜਰੀਐ ਤਬ ਹੋਇ ਭਸਮ ਤਨੁ ਰਹੈ ਕਿਰਮ ਦਲ ਖਾਈ। ” (ਸੜੀਦਾ ਹੈ) 
- ਸੋਰ ਕਬ, ੨, ੧:੧ (654) 


ਦੌਲਤ (ਸ਼ਬਦਾਰਥ); ਸੋਨੇ ਦੀ ਮੋਹਰ, ਅਸ਼ਰਫੀ (ਮਹਾਨਕੋਸ਼) 
“ਤੁਮਹਿ ਖਜੀਨਾ ਤੁਮਹਿ ਜਰੀਨਾ ਤੁਮ ਹੀ ਮਾਣਿਕ ਲਾਲਾ। ” 
- ਸਾਰ ੫, ੫੬, ੨੧ (1215) 
(1) ਬੁਢੇਪਾ 
“'ਓੜਕੁ ਆਇਆ ਤਿਨ ਸਾਹਿਆ ਵਣਜਾਰਿਆ ਮਿਤ੍ਰਾ ਜਰੁ ਜਰਵਾਣਾ ਕੰਨਿ। ” 
- ਸਿਰੀ ੧, ਪਹ ੨, ੫:੧ (76) 





1763 


(2) ਦੌਲਤ, ਧਨ 
“ਏਕ ਘੜੀ ਮਹਿ ਥਾਪਿ ਉਥਾਪੇ ਜਰੁ ਵੰਡਿ ਦੇਵੈ ਭਾਂਈ । ? 
- ਆਸਾ ੧, ਅਸ ੧੨, ੧":੨ (417) 


“ਜੋਬਨੁ ਘਟੈ ਜਰੂਆ ਜਿਣੈ ਵਣਜਾਰਿਆ ਮਿਤ੍ਰਾ ਆਵ ਘਟੈ ਦਿਨੁ ਜਾਇ। ” 
- ਸਿਰੀ ੧, ਪਹ ੨, ੩੨ (75) 


(1) ਲੋੜਵੰਦੇ ਹੋ ਕੇ 
“ਕਾਹੂ ਬਿਹਾਵੈ ਸੇਵਾ ਜਰੂਰਤਿ। ” 


- ਰਾਮ ੫, ਅਸ ੩, ੭:੨ (914) 
(2) (ਅ ਜਰੂਰਤ) ਆਵਸ਼ਕਤਾ, ਲੋੜ 
“ਜੈਸਾ ਕਰੈ ਕਹਾਵੈ ਤੈਸਾ ਐਸੀ ਬਨੀ ਜਰੂਰਤਿ। ” 
- ਸਾਰ ੪, ਵਾਰ ੨੦ਸ, ੨, ੨੨੧ (1245) 
(1) ਸੜਦੇ 
“ਮ੍ਰੇਮ ਭਗਤਿ ਤਿਨ ਪਾਈਆ ਬਿਖਿਆ ਨਾਹਿ ਜਰੇ । ” 
- ਮਾਝ ੫, ਬਾਰਾ ੧੪:੪ (136) 
“ਬਿਨੁ ਗੁਰ ਬਾਦਿ ਜੀਵਣੁ ਹੋਰੁ ਮਰਣਾ ਬਿਨੁ ਗੁਰ ਸਬਦੈ ਜਨਮੁ ਜਰੇ। (ਸੜਦਾ 


- ਮਾਰੂ ੧, ਅਸ ੮, ੯:੨ (1014) 


“ਕਾ ਕੋ ਜਰੈ ਕਾਹਿ ਹੋਇ ਹਾਨਿ।” 
- ਗਉਂ ਕਬ, ੩੩, ੨:੧ (329) 
(2) ਜੜੇ, ਲਗੇ 
“ਭੁਮਤ ਬਿਆਪਤ ਜਰੇ ਕਿਵਾਰਾ। ” 
- ਸ਼ੂਹੀ ੫, ਅਸ ੧, ੪੧੧ (759) 
(3) ਬਲੇ, ਜਲੇ 
“ਚੰਦੁ ਸੂਰਜੁ ਦੁਇ ਜਰੇ ਚਰਾਗਾ ਚਹੁ ਕੁੰਟ ਭੀਤਰਿ ਰਾਖੇ । ” 
- ਰਾਮ ੫. 2੭, ੩੧ (884) 
(1) ਸੜੇ, ਵੇਖੋ “ਜਰੇ” (1) 
“ਏਹੁ ਸੰਸਾਰੁ ਤਿਸੈ ਕੀ ਕੋਠੀ ਜੋ ਪੈਸੈ ਸੋ ਗਰਬਿ ਜਰੈ। (ਸੜਦਾ ਹੈ) 
- ਮਾਰੂ ੧, ਅਸ ੧੧, ੬:੨ (1016) 
(2) ਸਹਾਰਦਾ ਹੈ, ਬਰਦਾਸ਼ਤ ਕਰਦਾ ਹੈ 
“ਜਿਸਹਿ ਜਰਾਏ ਆਪਿ ਸੋਈ ਅਜਰੁ ਜਰੈ। ? 
- ਰਾਮ ੫, ਵਾਰ ੩:੭ (958) 


“ਜਲ ਤੇ ਤ੍ਰਿਭਿਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ। ”? 
- ਸਿਰੀ ੧, ੧੫, ੩੨ (19) 





1764 


“ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਜਲ ਕਮਲੇਹਿ। ”? 

- ਸਿਰੀ ੧, ਅਸ ੧੧, ੧:੧ (59) 
“ਜਹਾ ਜਾਈਐ ਤਹ ਜਲ ਪਖਾਨ। ”” (ਭਾਵ ਤੀਰਥ) 

- ਬਸੰ ਰਾਮਾ, ੧, ੨:੧ (1195) 


ਹੋਰ ਰੂਪ: 


ਜਲ = 
“ਤਿਅਕਤ ਜਲੰ ਨਹ ਜੀਵ ਮੀਨੰ ਨਹ ਤਿਆਗਿ ਚਾਤ੍ਰਿਕ ਮੇਘ ਮੰਡਲਹ । ”” 
- ਜੈਤ ੫, ਵਾਰ ੧੨ਸ, ੫, ੧੧ (708) 
(2) ਸ਼ਮੁੰਦਰੀ ਭਾਗ 
“ਜਲ ਥਲ ਮਹੀਅਲ ਸਭਿ ਤ੍ਰਿਪਤਾਣੇ ਸਾਧੁ ਚਰਨ ਪਖਾਲੀ ਜੀਉ। ”” 
ਹੁ - ਮਾਝ ੫, ੩੯, ੩:੩ (106) 
“ਫਿਰਦੀ ਫਿਰਦੀ ਦਹ ਦਿਸਾ ਜਲ ਪਰਬਤ ਬਨਰਾਇ । ”” 
- ਗਉਂ ੫. ਵਾਰ ੧੭ਸ ੫, ੨:੧ (322) 
“ਜਲ ਤੇ ਥਲ ਕਰਿ ਥਲ ਤੇ ਕੁਆ ਕੁਪ ਤੇ ਮੇਰੁ ਕਰਾਵੈ । ”” 
ਵੀ - ਸਾਰ ਕਬ, ੨, ੨:੧ (1252) 
(3) ਸਮੁੰਦਰ (ਭਾਵ) 
“ਜਲ ਭੀਤਰਿ ਕੁੰਭ ਸਮਾਨਿਆ। ”? 
- ਸੋਰ ਨਾਮ, ੩, ੩:੧ (657) 
“ਘਣ ਊਨਵਿ ਵੁਠੇ ਜਲ ਥਲ ਪੂਰਿਆ ਮਕਰੰਦ ਜੀਉ। ” 
- ਰਾਮ ੫. ਰੁਤੀ, ੪:੨ (928) 
(4) ਭਾਵ ਹਰੀ, ਪੈਦਾ ਕਰ ਪ੍ਰਫੁਲਤ ਕਰਨ ਵਾਲੀ ਸ਼ਕਤੀ ਵੇਖੋ “ਜਲੁ (5) 
“ਨਾਨਕ ਇਹੁ ਜਗਤੁ ਸਭੁ ਜਲੂ ਹੈ ਜਲ ਹੀ ਤੇ ਸਭ ਹੋਇ। ”? 
- ਮਲਾ ੧, ਵਾਰ ੧੧ਸ, ੩, ੨:੪ (1283) 


“ਅੰਕੁ ਜਲਉ ਤਨੁ ਜਾਲੀਅਉ ਮਨੁ ਧਨੁ ਜਲਿ ਬਲਿ ਜਾਇ। ”” 
- ਸਿਰੀ ੧, ਅਸ ੨, ੭੨ (54) 


“ਤਿਨ ਤਰਿਓ ਸਮੁਦ ਰੁਦੂ ਖਿਨ ਇਕ ਮਹਿ ਜਲਹਰ ਬਿੰਬ ਜੁਗਤਿ ਜਗੁ ਰਚਾ। ”” 

- ਸਵ ੪, ਗਯੰ ੫:੨ (1402) 
ਹੋਰ ਰੂਪ: 
ਜਲਹਰੁ - 
“ਸਾਵਣ ਆਇਆ ਹੇ ਸਖੀ ਜਲਹਰੁ ਬਰਸਨਹਾਰੁ । ” (ਬਦਲ) 

- ਮਲਾ ੧, ਵਾਰ ੪ਸ, ੨, ੨:੧ (1280) 

(1) ਸੜਨਾ 
“ਗਰਬਿ ਅਟੀਆ ਤ੍ਰਿਸਨਾ ਜਲਹਿ ਦੁਖੁ ਪਾਵਹਿ ਦੂਜੈ ਭਾਇ। ” 

- ਸਿਰੀ ੩, ੬੧, ੨:੨ (38) 
“ਹਰਿ ਸਿਮਰਤ ਤੂ ਨਾ ਜਲਹਿ ਮਨਿ ਤਨਿ ਉਰ ਧਾਰਿ। ” (ਸੜਦਾ) 





1765 


- ਜੈਤ ੫, ਵਾਰ ੨:੩ (706) 
(2) ਜਲ (ਪਾਣੀ) ਵਿਚ/ਅੰਦਰ 
“ਸਭੁ ਜਗਜੀਵਨੁ ਜਗਿ ਆਪਿ ਹੈ ਨਾਨਕ ਜਲੁ ਜਲਹਿ ਸਮਾਇ। ” 
- ਸਿਰੀ ੪, ੬੮, ੪੩ (41) 
(3) ਜਲ ਹੀ 
“ਜਲ ਮਹਿ ਰਹਉ ਜਲਹਿ ਬਿਨੁ ਖੀਨੁ । ” 
- ਗਉਂ ਕਬ, ੨, ੧:੨ (323) 
(4) ਜਲ ਦਾ 
“ਜਿਉ ਦੂਧ ਜਲਹਿ ਸੰਜੋਗੁ । ” 
- ਬਿਲਾ ੫, ਅਸ ੨, ੭੩ (838) 
ਜਲਹੀਨ ---- ਪਾਣੀ ਤੋ” ਬਿਨਾਂ 
“ਮੀਨਾ ਜਲਹੀਨ ਮੀਨਾ ਜਲਹੀਨ ਹੇ ਓਹੁ ਬਿਛੁਰਤ ਮਨ ਤਨ ਖੀਨ ਹੇ ਕਤ ਜੀਵਨੁ 
ਪ੍ਰਿਅ ਬਿਨੁ ਹੋਤ। ” 
- ਆਸਾ ੫, ਛੰਤ ੧੪, ੨:੧ (462) 


“ਅੰਤ ਕਾਲਿ ਭਜਿ ਜਾਹਿਗੇ ਕਾਹੇ ਜਲਹੁ ਕਰੋਧੀ। ? 
- ਬਿਲਾ ੫, ੩੬, ੩:੨ (809) 


“ਜਲਣਿ ਬੁਝੀ ਸੀਤਲ ਭਏ ਮਨਿ ਤਨਿ ਉਪਜੀ ਸਾਂਤਿ। ” 
- ਰਾਮ ੫. ਰੁਤੀ ੬, ੧ਸ:੧ (929) 


“ਜੁਗਤਿ ਜਾਨਿ ਨਹੀ ਰਿਦੈ ਨਿਵਾਸੀ ਜਲਤ ਜਾਲ ਜਮ ਫੰਧ ਪਰੇ। ? 
- ਆਸਾ ਧੰਨਾ ੧, ੨:੧ (487) 
ਹੋਰ ਰੂਪ: 
ਜਲੰਤ - 
“ਗਿਰੰਤ ਗਿਰਿ ਪਤਿਤ ਪਾਤਾਲੰ ਜਲੰਤ ਦੇ ਦੀਪ ਬੇਸ੍ਰਾਂਤਰਹ। ” 
- ਸਸ ੫, ੧੭੧ (1355) 
(2) ਸੜਦੇ, ਕ੍ਰਿਝਦੇ, ਦੁਖੀ ਹੁੰਦੇ 
“ਪੜਿ ਥਕੇ ਸੰਤੋਖੁ ਨ ਆਇਓ ਅਨਦਿਨੁ ਜਲਤ ਵਿਹਾਇ। ” 
- ਸੋਰ ੪, ਵਾਰ ੧੨ਸ, ੩, ੨:੬ (647) 


ਹੋਰ ਰੂਪ: 
ਜਲੰਤ - 
“ਮਿਤ੍ਰ ਪੁੜ੍ ਕਲਤ੍ਰ ਸਰਿ ਰਿਦ ਤੀਨਿ ਤਾਪ ਜਲੰਤ। ” 
- ਗੂਜ ੪, ੩੦, ੪:੧ (502) 


ਜਲਤਉ ---- ਸੜ ਰਿਹਾ/ਦੁਖੀ ਹੋ ਰਿਹਾ ਹਾਂ 
“ਤਾਹਿ ਤ੍ਰਾਹਿ ਕਰਿ ਸਰਨੀ ਆਏ ਜਲਤਉ ਕਿਰਪਾ ਕੀਜੈ । ” 





1766 


- ਮਲਾ ੫, ੧੭, ੨੧੧ (1270) 
ਜਲਤਰੰਗ --- ਪਾਣੀ ਦੀਆਂ ਲਹਿਰਾਂ 
“ਜਲਤਰੰਗ ਅਰੁ ਫੇਨ ਬੁਦਬੁਦਾ ਜਲ ਤੇ ਭਿੰਨ ਨ ਹੋਈ। ” 
- ਆਸਾ ਨਾਮ, ੧, ੨੧ (485) 


ਸੜਦਾ, ਦੁਖੀ ਹੁੰਦਾ 
“ਏਹੁ ਜਗੁ ਜਲਤਾ ਦੇਖਿ ਕੈ ਭਜਿ ਪਏ ਸਤਿਗੁਰ ਸਰਣਾ। ”? 

- ਸਿਰੀ ੫, ੨੫, ੬੧ (70) 
“ਦੂਜੈ ਭਾਇ ਬਹੁਤੁ ਦੁਖੁ ਲਾਗਾ ਜਲਤਾ ਕਰੇ ਪੁਕਾਰ । ” 

੍‌੍ - ਵਡ ੪, ਵਾਰ ੨੧ਸ, ੩, ੨:੨ (594) 

“ਜੈਸੇ ਸਕਤਿ ਸੂਰੁ ਬਹੁ ਜਲਤਾ ਗੁਰ ਸਸਿ ਦੇਖੇ ਲਹਿ ਜਾਇ ਸਭ ਤਪਨਾ। ” 
(ਤਪਨਾ, ਗਰਮ ਹੋਣਾ) 

- ਗੋਂਡ ੪, ੩, ੧:੨ (860) 


“ਸੀਤਲ ਸਾਂਤਿ ਸੂਖ ਹਰਿ ਸਰਣੀ ਜਲਤੀ ਅਗਨਿ ਨਿਵਾਰੇ। ” 
- ਗਉਂ ੫, ੧੩੮", ੧:੩ (210) 
(2) ਸੜਦੀ 
“ਲਖ ਚਉਰਾਸੀ ਮੇਦਨੀ ਤਿਸਨਾ ਜਲਤੀ ਕਰੇ ਪੁਕਾਰ । ” 
- ਸਲੋ ੩, ੨੮੧ (1416) 
ਹੋਰ ਰੂਪ: 


ਜਲਤੁ - 
“ਤਾਮਸਿ ਲਗਾ ਸਦਾ ਫਿਰੈ ਅਹਿਨਿਸਿ ਜਲਤੁ ਬਿਹਾਇ। ” (ਸੜਦਿਆਂ) 
- ਬਿਹਾ ੪, ਵਾਰ ੧੫ਸ, ੩, ੧:੩ (554) 


ਜਲਤੇ - 
“ਕਰਿ ਕਿਰਪਾ ਕਰਿ ਲੀਨੋ ਅਪੁਨਾ ਜਲਤੇ ਸੀਤਲ ਹੋਣੀ। ” (ਸੜਦੇ) 
- ਦੇਵ ੫, ੯, ੧੨ (530) 
“ਘਰ ਜਲਤੇ ਕੀ ਖਬਰਿ ਨ ਪਾਈ। ”” 
- ਮਾਰੂ ੩, ਸੋਲਾ ੩, ੫੨ (1046) 
ਜਲਤੋ - 
“ਜਲਤੋ ਜਲਤੋ ਕਬਹੁ ਨ ਬੁਝਤ ਸਗਲ ਬ੍ਰਿਥੇ ਬਿਨੁ ਨਾਮਾ। ? 
ਦੀ - ਗਉ ੫, ੧੬੨", ੩:੨ (215) 
ਜਲਤੌ - 
“ਸਿਵ ਬਿਰੰਚ ਅਰੁ ਇੰਦੁ ਲੋਕ ਤਾ ਮਹਿ ਜਲਤੌ ਫਿਰਿਆ। ”?” 
- ਸਾਰ ੫, ੭੫, ੧:੧ (1219) 
ਜਲਥਲਿ ---- ਪਾਣੀ ਤੇ, ਧਰਤੀ ਭਾਵ ਸਮੁੰਦਰ ਤੇ ਧਰਤੀ 
“ਆਪੇ ਜਲਥਲਿ ਸਭਤੁ ਹੈ ਪਿਆਰਾ ਪ੍ਰਭੁ ਆਪੇ ਕਰੇ ਸੁ ਹੋਇ। ” 
- ਸੋਰ ੪, ੨, ੨੧੧ (605) 





1767 


“ਜਗਤੁ ਜਲੰਦਾ ਦੇਖਿ ਕੈ ਭਜਿ ਪਏ ਸਰਣਾਈ। ”? 
- ਆਸਾ ੩, ਅਸ ੨੬, ੧":੨ (424) 


(1) ਸੜਦੀ 
“ਤ੍ਰਿਸਨਾ ਕਦੇ ਨ ਚੁਕਈ ਜਲਦੀ ਕਰੇ ਪੂਕਾਰ। ”” 
- ਸਿਰੀ ੪, ਵਾਰ ੧੭ਸ, ੩, ੧:੩ (89) 
“ਆਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ। ” 
- ਆਸਾ ੧, ਵਾਰ ੬ਸ, ੧, ੨੨ (466) 
(2) ਦੁਖੀ ਹੁੰਦੀ, ਕ੍ਰਿਝਦੀ, ਕੁੜਦੀ 
“ਅਨਦਿਨੁ ਜਲਦੀ ਫਿਰੈ ਦਿਨੁ ਰਾਤੀ ਬਿਨੁ ਪਿਰ ਬਹੁ ਦੁਖੁ ਪਾਵਣਿਆ। ” 
- ਮਾਝ ੩, ਅਸ ੫, ੨:੩ (112) 
ਹੋਰ ਰੂਪ: 
ਜਲਦੀਆ - 
“ਅਨਦਿਨੁ ਸਦਾ ਜਲਦੀਆ ਫਿਰਹਿ ਸੇਜੈ ਰਵੈ ਨ ਭਤਾਰੁ । ? 
- ਅਸ ੩, ਅਸ ੩੭, ੫੨੨ (430) 


ਜਲਧਰਾ ---- ਜਲ ਦੀ ਧਾਰਾ ਇਥੇ ਭਾਵ ਸ੍ਰਾਂਤ ਬੂੰਦ 
“ਬਾਰਿਕ ਕਉ ਜੈਸੇ ਖੀਰੁ ਬਾਲਹਾ ਚਾਤ੍ਰਿਕ ਮੁਖ ਜੈਸੇ ਜਲਧਰਾ। ”” 
- ਧਨਾ ਨਾਮ, ੩, ੪੧੧ (693) 
ਹੋਰ ਰੂਪ: 
ਜਲਧਾਰਾ - 
“ਸਾਰਿੰਗ ਪ੍ਰੀਤਿ ਬਸੈ ਜਲ ਧਾਰਾ। ” (ਲਗਾਤਾਰ ਮੀਂਹ) 
- ਗਉਂ ੪, ੪੧, ੩:੧ (164) 
(1) ਜਲ ਦੀ ਧਾਰਾ ਭਾਵ ਲਗਾਤਾਰ ਮੀਂਹ, ਵੇਖੋ “ਜਲਧਰਾ ” 
(2) ਰਾਗ ਮੇਘ ਦੇ ਅੱਠ ਪੁੱਤਰਾਂ ਵਿਚੋ ਇਕ, ਬਾਕੀ ਦੇ ਸੱਤ ਹਨ? 
“ਚੈਰਾਧਰ, ਗਜਧਰ, ਕੇਦਾਰਾ, ਜਬਲੀਧਰ, ਨਟ, ਸੰਕਰ ਤੇ ਸਿਆਮਾ। ” 
“£ਜਬਲੀਧਰ ਨਟ ਅਉ ਜਲਧਾਰਾ। ”” 
- ਰਾਗ ੧:੫੬ (1430) 


“ਬੇਢੀ ਕੇ ਗੁਣ ਸਨਿ ਰੀ ਬਾਈ ਜਲਧਿ ਬਾਂਧਿ ਧੂ ਥਾਪਿਓ ਹੋ। ” 
- ਸੋਰ ਨਾਮ, ੨, ੪੨੧ (657) 


““ਜਲਨ ਥਲਨ ਬਸੁਧ ਗਗਨ ਏਕ ਏਕੰਕਾਰ । ” 

- ਰਾਮ ੫, ੫੯, ੧":੨ (901) 
(1) ਤਪਸ਼, ਜਲਣ (ਵਿਛੋੜੇ ਦੀ) 
“ਜਲਨਿ ਬੁਝੀ ਸੀਤਲੁ ਹੋਇ ਮਨੂਆ ਸਤਿਗੁਰ ਕਾ ਦਰਸਨੁ ਪਾਏ ਜੀਉ। ” 

- ਮਾਝ ੫, ੩੦, ੧੩ (103) 
“ਮਾਥੇ ਪੀਰ ਸਰੀਰਿ ਜਲਨਿ ਹੈ ਕਰਕ ਕਰੇਜੇ ਮਾਹੀ। ? 





1768 


- ਸੋਰ ਭੀਖ, ੧, ੨:੧ (659) 
(2) ਸੜਨ 
“ਸੰਸਾਰ ਸਾਗਰ ਮਹਿ ਜਲਨਿ ਨ ਦੀਨੇ ਕਿਨੈ ਨ ਦੁਤਰੁ ਭਾਖੇ । ”” 
- ਧਨਾ ੫, ੨੬, ੧੧੨ (677) 
ਹੋਰ ਰੂਪ: 
ਜਲੰਨਿ - 
“ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨ੍। ” 
- ਸੂਹੀ ੩, ਵਾਰ ੬ਸ, ੩, ੧:੧ (787) 
(1) ਪਾਣੀ ਦਾ ਖਜ਼ਾਨਾ/ਭੰਡਾਰ, ਸਮੁੰਦਰ 
“ਹਰਿ ਜਲਨਿਧਿ ਹਮ ਜਲ ਕੇ ਮੀਨੇ ਜਨ ਨਾਨਕ ਜਲ ਬਿਨੁ ਮਰੀਐ ਜੀਉ। ” 
- ਮਾਝ ੪, ੩. ੪:੩ (95) 
(2) ਜਲ ਦੇ ਖਜਾਨੇ ਭਾਵ ਅੰਮ੍ਰਿਤ ਨਾਮ 
“ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤੁ ਗੁਰ ਪਾਹੀ ਜੀਉ। ? 
- ਸੋਰ ੧, ੯, ੧੧ (598) 
(3) ਭਾਵ ਸਰਵ-ਵਿਆਪੀ ਹਰਿ 
“ਚਾਰਿ ਕੁੰਟ ਦਹ ਦਿਸਿ ਜਲ ਨਿਧਿ ਉਨ ਥਾਉ ਨ ਕੇਹੁ।”? 
੍‌ - ਸਾਰ ੫, ੧੧੪, ੧:੧ (1226) 


“ਜੋ ਸਹ ਕੰਠਿ ਨ ਲਗੀਆ ਜਲਨੁ ਸਿ ਬਾਹੜੀਆਹਾ। ” 


- ਵਡ ੧, ੩, ੧:੮ (558) 


ਜਲਮੀਨ ---- ਪਾਣੀ ਦੀ ਮੱਛੀ 
“ਜਿਉ ਜਲਮੀਨ ਜਲੰ ਜਲ ਪ੍ਰੀਤਿ ਹੈ ਖਿਨੁ ਜਲ ਬਿਨੁ ਫੂਟਿ ਮਰੀਜੈ। ” 
- ਕਲਿ ੪, ਅਸ ੩, ੫:੨ (1325) 


(1) ਜਲ ਦਾ ਬਹੁ-ਵਚਨ 
“ਅਨਿਕ ਜਲਾ ਜੇ ਧੋਵੈ ਦੇਹੀ। ? 
- ਗਉਂ ੫, ੧੬੯, ੨੧ (200) 
(2) ਅਗਨੀ ਦੀ ਲਾਟ (ਕੇਵਲ ਮਹਾਨਕੋਸ਼) 
“ਜੈਸੇ ਮੈਲੁ ਨ ਲਾਗੈ ਜਲਾ। ”” 
- ਗਉ ੫. ਸੁਖ ੮, ੨:੨ (272) 
(ਬਾਕੀ ਸਾਰੇ ਇਥੇ ਵੀ “ਜਲਾ” ਦੇ ਅਰਥ “ਪਾਣੀ” ਹੀ ਕਰਦੇ ਹਨ) 
(3) ਸਮੁੰਦਰਾਂ 
““ਡੂੰਗਰਿ ਜਲਾ ਥਲਾ ਭੂਮਿ ਬਨਾ ਫਲ ਕੰਦਰਾ। ” 
- ਮਾਰੂ ੫. ਵਾਰ ੨੧ਸ, ੫. ੩:੧ (1101) 
(1) ਸਾੜ, ਬਾਲ 
“ਧੰਧਾ ਸਭ ਜਲਾਇ ਕੈ ਗੁਰਿ ਨਾਮੁ ਦੀਆ ਸਚੁ ਸੁਆਉ। ”?” 
- ਸਿਰੀ ੫, ੭੫, ੧:੨ (43) 
“ਆਸਾ ਮਨਸਾ ਜਲਾਇ ਤੂ ਹੋਇ ਰਹੁ ਮਿਹਮਾਣੁ । ” (ਭਾਵ ਖਤਮ ਕਰ) 





1769 
- ਸੋਰ ੪, ਵਾਰ ੧੧ਸ ੩, ੧:੪ (646) 


- ਮਾਝ ੩, ਅਸ ੧੮, ੪:੨ (120) 


“ਮਨਮੁਖ ਕਰਮ ਕਮਾਵਣੇ ਹਉਮੈ ਜਲੈ ਜਲਾਇ। ”” 
- ਸਿਰੀ ੩, ਅਸ ੨੩, ੫:੨ (68) 


ਜਲਾਇਆ --- (1) ਸਾੜਿਆ, ਵੇਖੋ “ਜਲਾਇ? (1) 
ਹੋਰ ਰੂਪ: 
ਜਲਾਈ - 
“ਜਹਾ ਸਤਿਗੁਰੁ ਤਹਾ ਹਉਮੈ ਸਬਦਿ ਜਲਾਈ। ”” 


- ਗਉ ੩, ਅਸ ੨੮, ੨:੩ (160) 


ਜਲਾਈਅਲੇ - 
“ਕਾਲ ਕੇ ਠੀਗਾ ਕਿਉ ਜਲਾਈਅਲੇ ਕਿਉ ਨਿਰਭਉ ਘਰਿ ਜਾਈਐ। ”” 
- ਰਾਮ ੧, ਸਿਗੋ ੨੧:੩ (940) 

ਜਲਾਈਐ - 
“ਖੋਟੇ ਨਦਰਿ ਨ ਆਵਨੀ ਲੇ ਅਗਨਿ ਜਲਾਈਐ। ” 

- ਆਸਾ ੧, ਅਸ ੨੦, ੫੨੨ (421) 
ਜਲਾਏ - 
“ਦੂਜਾ ਭਰਮੁ ਗੁਰ ਸਬਦਿ ਜਲਾਏ । ” 

- ਮਾਝ ੩, ਅਸ ੧੦, ੬੨ (115) 


- ਤੁਖਾ ੧, ਬਾਰਾ ੧੨:੨ (1109) 


ਜਲਾਈਐ - 
“ਸਚੁ ਬੂਝਣੁ ਆਣਿ ਜਲਾਈਐ। ”” (ਬਾਲੀਏ) 
- ਸਿਰੀ ੧, ੩੩, ੨:੩ (25) 
ਜਲਾਏ - 
“ਅੰਧਿਆਰੈ ਦੀਪਕ ਆਨਿ ਜਲਾਏ ਗੁਰ ਗਿਆਨਿ ਗੁਰੂ ਲਿਵ ਲਾਗੇ। ” (ਬਾਲੇ, 
ਜਗਾਏ) 
- ਗਉ ੧, ਅਸ ੩, ੬:੨ (222) 


“ਕੰਤਾ ਨਾਲਿ ਮਹੇਲੀਆ ਸੇਤੀ ਅਗਿ ਜਲਾਹਿ। ? 
- ਸੂਹੀ ੩, ਵਾਰ ੬ਸ, ੩, ੩:੧ (787) 


ਜਲਾਵਹਿ ---- ਬਾਲਦੇ 





1770 


“ਇਕਿ ਅਗਨਿ ਜਲਾਵਹਿ ਦੇਹ ਖਪਾਵਹਿ। ”” 
- ਮਾਰੂ ੧, ਸੋਲਾ ੫, ੧੪:੨ (1025) 


“ਹਉ ਵਾਰੀ ਹੀਉ ਵਾਰੀ ਮਾਇਆ ਮੋਹੁ ਸਬਦਿ ਜਲਾਵਣਿਆ। ”” 
- ਮਾਝ ੩, ਅਸ ੩੩, ੧":੧ (129) 
--- ਸਾੜਨ ਯੋਗ 
“ਜਿਹਵਾ ਜਲਉ ਜਲਾਵਣੀ ਨਾਮੁ ਨ ਜਧੈ ਰਸਾਇ। ” 
- ਸਿਰੀ ੧, ਅਸ ੧੦, ੫:੨ (59) 


“ਹਉਮੈ ਦੂਜਾ ਸਬਦਿ ਜਲਾਵੈ । ” 


- ਗਉਂ ੩, ਅਸ ੪, ੫:੨ (231) 


“ਹਰਿ ਬਿਨੁ ਜੀਉ ਜਲਿ ਬਲਿ ਜਾਉ।” 
- ਸਿਰੀ ੧, ੧, ੧":੧ (14) 
(ਮਹਾਨਕੋਸ਼ ਇਥੇ “ਜਲਿ” ਦੇ ਅਰਥ “ਜ਼ਰਾਲਾ” ਅਥਵਾ “ਅਗਨੀ” ਕਰਦਾ ਹੈ) 
(2) ਜਲਨ, ਅੱਗ, ਤ੍ਰਿਸ਼ਨਾ ਰੂਪੀ ਅੱਗ 
“ਅੰਤਰਿ ਲਾਗੀ ਜਲਿ ਬੁਝੀ ਪਾਇਆ ਗੁਰਮੁਖਿ ਗਿਆਨੁ । ? 
- ਸਿਰੀ ੧, ੧੮, ੧":੨ (20) 
(3) ਪਾਣੀ 
“ਜਿਉ ਅਗਨਿ ਮਰੈ ਜਲਿ ਪਾਈਐ ਤਿਉ ਤ੍ਰਿਸਨਾ ਦਾਸਨਿ ਦਾਸਿ। ? 
- ਸਿਰੀ ੧, ੨੧, ੨੧੨ (22) 
(4) ਜਲ ਵਿਚ, ਜਲ ਵਾਲੇ ਭਾਗ ਵਿਚ 
“ਜਲਿ ਥਲਿ ਮਹੀਅਲਿ ਪੂਰਿਆ ਪ੍ਰਭੁ ਆਪਣੀ ਨਦਰਿ ਨਿਹਾਲਿ। ”” 
- ਸਿਰੀ ੫, ੮੭, ੨੨ (48) 
“ਤੁਧੁ ਭਾਂਵੈ ਤਾ ਵਾਵਹਿ ਗਾਵਹਿ ਤੁਧੁ ਭਾਵੈ ਜਲਿ ਨਾਵਹਿ। ” (ਜਲ ਵਿਚ) 
- ਮਾਝ ੧, ਵਾਰ ੧ਪਸ, ੧, ੧੧ (144) 
(5) ਦੁਖੀ ਹੋ ਕੇ 
“ਰੈਣਿ ਸਬਾਈ ਜਲਿ ਮੂਈ ਕੰਤ ਨ ਲਾਇਓ ਭਾਉ।” 
- ਗੂਜ ੩, ਵਾਰ ੬ਸ, ੩, ੨:੧ (510) 
“ਜੇ ਕੋ ਬੋਲੈ ਸਚੁ ਕੂੜਾ ਜਲਿ ਜਾਵਈ। ” (ਸੜ ਜਾਂਦਾ/ਦੁੱਖੀ ਹੋ ਜਾਂਦਾ ਹੈ) 
- ਸੋਰ ੪, ਵਾਰ ੧੦੨ (646) 
(6) ਪਾਣੀ ਨਾਲ 
“ਜਲਿ ਮਲਿ ਜਾਨੀ ਨਾਵਾਲਿਆ ਕਪੜਿ ਪਟਿ ਅੰਬਾਰੇ । ? 
- ਵਡ ੧, ਅਲਾ ੩, ੬:੧ (580) 
(7) ਜਲਦ, ਛੇਤੀ (ਕੇਵਲ ਮਹਾਨਕੋਸ਼) 
“ਹਥੁ ਨ ਲਾਇ ਕੁਸੁੰਭੜੈ ਜਲਿ ਜਾਸੀ ਢੋਲਾ। ” (ਇਹ ਰੰਗ ਛੇਤੀ ਮਿਟ ਜਾਣ ਵਾਲਾ 
ਹੈ) (ਬਾਕੀ ਸਾਰੇ ਸੜ ਜਾਣ ਦੇ ਅਰਥ ਕਰਦੇ ਹਨ) 
- ਸੂਹੀ ਫਰ, ੨, ੧":੧ (794) 





1771 


ਬਲਿਆ, ਜਗਿਆ 
“ਮਨ ਮੰਦਰ ਮਹਿ ਦੀਪਕੁ ਜਲਿਓ। ” 


- ਗਉਂ ੫, ਅਸ ੧, ੭੨ (235) 
ਸੜਿਆ ਹੋਇਆ 
““ਤਤੈ ਤਾਮਸਿ ਜਲਿਓਹੁ ਮੂੜੇ ਥਥੈ ਥਾਨ ਭਰਿਸਟੁ ਹੋਆ। ” 
- ਆਸਾ ੩, ਪਟੀ ੯:੧ (435) 
ਸੜਿਆ ਭਾਵ ਦੁਖੀ ਹੋਇਆ 
- ਆਸਾ ੩, ਛੰਤ ੭, ੭:੪ (441) 


ਸੜੇ ਹੋਏ ਨੇ 
“ਨਾਨਕ ਇਹੁ ਤਨੁ ਜਾਲਿ ਜਿਨਿ ਜਲਿਐ ਨਾਮੁ ਵਿਸਾਰਿਆ। ” 
- ਸੂਹੀ ੩, ਵਾਰ ੧੧ਸ, ੧, ੧:੧ (789) 


ਪਾਣੀ ਤੇ ਧਰਤੀ ਉਤੇ 
“ਜਲਿ ਥਲੇ ਰਾਮ ਨਾਮੁ । ” 
- ਬਿਲਾ ੪, ੭, ੧":੪ (801) 


(1) ਜ਼ਹਰਾਲਾ (ਅਗਨੀ) ਦੀ ਬਲੀ (ਭੇਟਾ) (ਕੇਵਲ ਮਹਾਨਕੋਸ਼) 
“ਹਰਿ ਬਿਨੁ ਜੀਉ ਜਲਿ ਬਲਿ ਜਾਉ।” 
- ਸਿਰੀ ੧, ੧, ੧":੧ (14) 
(2) ਸੜ ਮਚ ਕੇ 
“ਅੰਕ ਜਲਉ ਤਨੁ ਜਾਲੀਅਉ ਮਨੁ ਧਨੁ ਜਲਿ ਬਲਿ ਜਾਇ। ”” 
- ਸਿਰੀ ੧, ਅਸ ੨, ੭੨ (54) 
“ਬਿਨੁ ਗੁਰ ਸਬਦੈ ਜਲਿ ਬਲਿ ਤਾਤਾ। ”” 
- ਰਾਮ ੧, ਸਿਗੋ ੬੨੨ (945) 
ਸੜੀ 
“ਨਾ ਸੁਖੁ ਪੇਈਐ ਸਾਹੁਰੈ ਝੂਠਿ ਜਲੀ ਵੇਕਾਰਿ। ” 
- ਸਿਰੀ ੧, ਅਸ ੫, ੪੨ (56) 
ਸੜ ਗਈਆਂ ਭਾਵ ਮੁਕ ਗਈਆਂ, ਨਾਕਾਮ ਹੋ ਗਈਆਂ 
““ਜਲੀਆ ਸਭਿ ਸਿਆਣਪਾ ਉਠੀ ਚਲਿਆ ਰੋਇ। ” 
- ਸਿਰੀ ੧, ੮, ੪:੨ (17) 
ਸੜੀਆਂ ਹੋਈਆਂ ਨੇ 
“ਏਨੀ ਜਲੀਈ ਨਾਮੁ ਵਿਸਾਰਿਆ ਇਕ ਨ ਚਲੀਆ ਨਾਲਿ। ” 
- ਮਲਾ ੧, ਵਾਰ ੨੬ਸ, ੨, ੨੨ (1290) 
(1) ਪਾਣੀ 
“ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੂ ਹੋਇ। ” 
- ਸਿਰੀ ੧, ੧੫, ੩:੧ (19) 
(2) ਜਲ ਵਾਲਾ ਭਾਗ ਭਾਵ ਸਮੁੰਦਰ 





1772 


“ਜਲੁ ਥਲੂ ਧਰਣਿ ਗਗਨੁ ਤਹ ਨਾਹੀ ਆਪੇ ਆਪੁ ਕੀਆ ਕਰਤਾਰ। ” 
- ਗੂਜ ੧, ਅਸ ੨, ੨੨ (503) 
(3) ਹੰਝੂ (ਭਾਵ) 
“ਸੁਪਨੈ ਆਇਆ ਭੀ ਗਇਆ ਮੈ ਜਲੂ ਭਰਿਆ ਰੋਇ। ”? 
- ਵਡ ੧, ੩, ੧:੧੫ (558) 
(4) ਸੜ 
“ਦੁਰਜਨ ਤੁ ਜਲੂ ਭਾਹੜੀ ਵਿਛੋੜੇ ਮਰਿ ਜਾਹਿ। ? 
ਰਹ - ਮਾਰੂ ੫, ਵਾਰ ੨ਸ, ੫, ੨:੧ (1094) 
(5) ਪ੍ਰਭੂ ਹਰਿ, ਪੈਦਾ ਕਰਕੇ ਪ੍ਰਫੁਲਤ ਕਰਨ ਵਾਲੀ ਮੂਲ ਤਾਕਤ ਭਾਵ ਚੇਤੰਨ ਹਰੀ; 
ਵੇਖੋ “ਜਲ” (4) 
“ਨਾਨਕ ਇਹੁ ਜਗਤੁ ਸਭੁ ਜਲੁ ਹੈ ਜਲ ਹੀ ਤੇ ਸਭ ਹੋਇ । ” 
- ਮਲਾ ੧, ਵਾਰ ੧੧ਸ ੩, ੨:੪ (1283) 


“ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ। ”” 
- ਆਸਾ ੧, ਅਸ ੧੨, ੪੨ (417) 


(2) ਸੜ ਕੇ ਮੁਕ ਜਾਣ 
“ਤੇਲ ਜਲੇ ਬਾਤੀ ਠਹਰਾਨੀ ਸੂੰਨਾ ਮੰਦਰੁ ਹੋਈ। ” 


- ਆਸਾ ਕਬ, ੯, ੧੨ (477) 
(3) ਮੁਕ ਗਏ, ਮਿਟ ਗਏ 
“ਸਾਧ ਸੰਗਮਿ ਹਰਿ ਅਰਾਧੇ ਸਗਲ ਕਲਮਲ ਦੁਖ ਜਲੇ । ” 
- ਬਿਹਾ ੫, ਛੰਤ ੯, ੪:੩ (548) 


“ਕਾਮੁ ਕ੍ਰੋਧੁ ਚੁਇ ਕੀਏ ਜਲੇਤਾ ਛੂਟਿ ਗਈ ਸੰਸਾਰੀ। ” 
- ਰਾਮ ਕਬ, ੨, ੨੨ (969) 


“ਆਗੈ ਦੇਖਉ ਡਉ ਜਲੈ ਪਾਛੇ ਹਰਿਓ ਅੰਗੁਰੁ । ? 
ਨ - ਸਿਰੀ ੧, ੧੬, ੨੧ (20) 
(2) ਜਗਨਾ 
“ਬਿਨੁ ਤੇਲ ਦੀਵਾ ਕਿਉ ਜਲੈ। ”” 
- ਸਿਰੀ ੧, ੩੩, ੧":੧ (25) 
(3) ਸੜੇ 
“ਮਨਮੁਖ ਕਰਮ ਕਮਾਵਣੇ ਹਉਮੈ ਜਲੈ ਜਲਾਇ। ” 
- ਸਿਰੀ ੩, ਅਸ ੨੩, ੫:੨ (68) 
(4) ਸੜਨਾ ਭਾਵ ਦੁਖੀ ਹੋਣਾ 
“ਤਿਸਨਾ ਅਗਨਿ ਜਲੈ ਸੰਸਾਰਾ। ? 
- ਮਾਝ ੩, ਅਸ ੧੯, ੩੧ (120) 
(5) ਸੜਨ ਨਾਲ 
“ਜਲੈ ਨ ਪਾਈਐ ਰਾਮ ਸਨੇਹੀ। ” 





1773 


- ਗਉ ੫, ੯੯, ੧":੧ (185) 


“ਨ ਸਪਤ ਦੀਪ ਨਹ ਜਲੋ। ”” 
- ਮਾਝ ੧, ਵਾਰ ੧੩ਸ, ੧, ੪:੨ (144) 
“ਜਾਲਪ” ਭੱਟ (ਜਿਸ ਦੇ ਗੁਰੂ ਅਮਰਦਾਸ ਜੀ ਦੀ ਸਿਫਤ ਦੇ 5 ਸਵਯੈ ਸ੍ਰੀ ਗੁਰੂ ਗ੍ਰੰਥ 
ਸਾਹਿਬ ਵਿਚ ਦਰਜ ਹਨ) ਦੇ ਕਾਵਿ ਉਪ ਨਾ 
“ਤੈ ਲੋਭੁ ਕ੍ਰੋਧੁ ਤ੍ਰਿਸਨਾ ਤਜੀ ਸੁ ਮਤਿ ਜਲ ਜਾਣੀ ਜੁਗਤਿ। ” 
- ਸਵ ੩, ੧੩੫ (1394) 


“ਗੋਬਿੰਦਵਾਲੁ ਗੋਬਿੰਦ ਪੁਰੀ ਸਮ ਜਲ੍ਨ ਤੀਰਿ ਬਿਪਾਸਿ ਬਨਾਯਉ। ” 
- ਸਵ ੪, ਕਲ ੧੦:੪ (1400) 


“ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲਿ ਜਵਾਈ। ”” 
- ਆਸਾ ੪, ੫੪, ੧:੨ (366) 


-<<- (ਅ. ਜਵਾਹਰ) ਰਤਨ 
“ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ। ” 
- ਜਪੁ ੧, ੬:੩ (2) 


“ਖਉਫੁ ਨ ਖਤਾ ਨ ਤਰਸੁ ਜਵਾਲੂ । ” 
- ਗਉ ਰਵਿ, ੨, ੧:੪ (345) 


“ਰਤਨ ਜਵੇਹਰ ਮਾਣਿਕਾ ਅੰਮ੍ਰਿਤੁ ਹਰਿ ਕਾ ਨਾਉ।”? 
- ਸਿਰੀ ੫, ੮੭, ੪੯੧ (48) 
---- ਰਤਨਾਂ ਵਰਗੇ/ਵਾਂਗਰ 
“ਹਰਿ ਧਨੁ ਰਤਨ ਜਵੇਹਰੀ ਸੋ ਗੁਰਿ ਹਰਿ ਧਨੁ ਹਰਿ ਪਾਸਹੁ ਦੇਵਾਇਆ। ” 
- ਬਿਲਾ ੪, ਵਾਰ ੯:੧ (853) 


“ਹਰਿ ਧਨੁ ਰਤਨੁ ਜਵੇਹਰੁ ਮਾਣਕੁ ਹਰਿ ਧਨੈ ਨਾਲਿ ਅੰਮ੍ਰਿਤ ਵੇਲੈ ਵਤੈ ਹਰਿ ਭਗਤੀ 
ਹਰਿ ਲਿਵ ਲਾਈ। ” 
- ਸਿਰੀ ੪, ੧੦, ੩:੧ (734) 


ਮੂਲ, ਬੂਟੇ ਦਾ ਉਹ ਭਾਗ ਜੋ ਧਰਤੀ ਵਿਚ ਹੁੰਦਾ ਹੈ 
“ਦੁਲਭ ਦੇਹ ਖੋਈ ਅਗਿਆਨੀ ਜੜ ਅਪੁਣੀ ਆਪਿ ਉਪਾੜੀ ਜੀਉ।” 
- ਮਾਝ ੫, ੩੭, ੩:੩ (105) 


“ਧਰਤੀ ਤ ਹੀਰੇ ਲਾਲ ਜੜਤੀ ਪਲਘਿ ਲਾਲ ਜੜਾਉ। ” 





1774 


- ਸਿਰੀ ੧, ੧, ੨੧੧ (14) 


- ਜੜੀਆਂ ਹੋਈਆਂ 


“ਸੇਜੜੀਆਂ ਸੋਇੰਨ ਹੀਰੇ ਲਾਲ ਜੜੰਦੀਆ। ”? 
- ਮਾਰੂ ੫, ਵਾਰ ੨੨ਸ, ੫, ੩੨ (1102) 


“ਆਈ ਮਸਟਿ ਜੜਵਤ ਕੀ ਨਿਆਈ ਜਿਉ ਤਸਕਰੁ ਦਰਿ ਸਾਂਨ੍ਹਾ। ” 
- ਸਾਰ ੫, ੪, ੩੧੨ (1203) 


“ਕਵਨ ਸੁ ਦਾਨਾ ਕਵਨੁ ਸੁ ਹੋਛਾ ਕਵਨ ਸੁ ਸੁਰਤਾ ਕਵਨੁ ਜੜਾ। ” 
- ਮਾਰੂ ੫, ਸੋਲਾ ੧੦, ੬੩ (1081) 


“ਪਰਬਤੁ ਸੁਇਨਾ ਰੁਪਾ ਹੋਵੈ ਹੀਰੇ ਲਾਲ ਜੜਾਉ।  (ਜੜ੍ਹਿਆ ਹੋਇਆ) 
- ਮਾਝ ੧, ਵਾਰ ੯ਸ, ੧, ੧:੩ (142) 


- ਆਸਾ ੫, ੫੬, ੩੧ (385) 


“ਤੰਨਿ ਜੜਾਂਈ ਆਪਣੈ ਲਹਾਂ ਸੁ ਸਜਣੁ ਟੋਲਿ। ” (ਜੜ/ਲਗਾਂ ਲਵਾਂ) 
- ਸਲੋ ੫, ੨੧੨ (1426) 
ਜੜਾਊ ਗਹਿਣਾ, ਉਹ ਭੂਸ਼ਨ ਜਿਸ ਵਿਚ ਕੁਝ ਜੜਿਆ (ਠੋਕ ਕੇ ਵਿਚ ਲਾਇਆ) ਹੋਵੇ 


“ਬਿਨੁ ਜੜੀਏ ਲੈ ਜੜਿਓ ਜੜਾਵਾ ਥੇਵਾ ਅਚਰਜੁ ਲਾਇਆ ਰੇ। ” 
- ਆਸਾ ੫. ੪੪, ੨੧ (381) 


“ਧਰਣਿ ਸੁਵੰਨੀ ਖੜ ਰਤਨ ਜੜਾਵੀ ਹਰਿ ਪੇਮ ਪੁਰਖੁ ਮਨਿ ਵੁਠਾ। ” (ਜੜੇ ਹੋਏ 
ਰਤਨਾਂ ਦਾ ਘਾਹ) 


- ਗਉਂ ੫. ਵਾਰ ੧੭ਸ, ੫. ੧:੧ (322) 


(1) ਜੜੇ ਹੋਏ, ਲਗੇ ਹੋਏ 
“ਜੜਿ ਹਰਿ ਹਰਿ ਨਾਮੁ ਰਤੰਨਾ ਰਾਮ। ”? 
- ਵਡ ੪, ਘੋੜੀ ੨, ੨੨ (576) 
(2) ਬੰਦ ਕਰਨੇ, ਲਗਾਨੇ 
“ਬਜਰ ਕਪਾਟ ਜੜੇ ਜੜਿ ਜਾਣੈ ਗੁਰ ਸਬਦੀ ਖੋਲਾਇਦਾ। ”” 
- ਮਾਰੂ ੧, ਸੋਲਾ ੧੩, ੨:੩ (1033) 


“ਬਿਨੁ ਜੜੀਏ ਲੈ ਜੜਿਓ ਜੜਾਵਾ ਥੇਵਾ ਅਚਰਜੁ ਲਾਇਆ ਰੇ । ”” 





1775 


- ਆਸਾ ੫. ੪੪, ੨੧ (381) 


ਲਗਨਾ, ਜੁੜਨਾ 
“ਪਤ ਭੁਰਿਜੇਣ ਝੜੀਯੰ ਨਹ ਜੜੀਅੰ ਪੇਡ ਸੰਪਤਾ। ”” 


- ਗਾਥਾ ੫. ੮੯੧ (1360) 


-<= ਜੜੇ ਹੋਏ, ਲਗੇ ਹੋਏ (ਸਜਾਵਟ ਵਜੋ”) 
“ਰਤਨ ਜਵੇਹਰ ਲਾਲ ਹਰਿ ਕੰਠਿ ਤਿਨਾ ਜੜੀਆਹ। ” 
- ਮਾਝ ੫, ਬਾਰਾ ੧੦:੭ (135) 


“ਬਿਨੁ ਜੜੀਏ ਲੈ ਜੜਿਓ ਜੜਾਵਾ ਥੇਵਾ ਅਚਰਜੁ ਲਾਇਆ ਰੇ । ”” 
- ਆਸਾ ੫, ੪੪, ੨੨ (381) 


“ਨਿਰਮਲ ਨਿਰਮਲ ਕਰਮ ਬਹੁ ਕੀਨੇ ਨਿਤ ਸਾਖਾ ਹਰੀ ਜੜੀਜੈ। ”” 
- ਕਲਿ ੪, ਅਸ ੪, ੫:੧ (1325) 


(1) ਲਗੇ ਹੋਏ 
“ਦੁਖੁ ਦਰਵਾਜਾ ਰੋਹੁ ਰਖਵਾਲਾ ਆਸਾ ਅੰਦੇਸਾ ਦੁਇ ਪਟ ਜੜੇ । ? 
- ਰਾਮ ੧, ੩, ੨:੧ (877) 
(2) ਬੰਦ ਕੀਤੇ ਹੋਏ 
“ਬਜਰ ਕਪਾਟ ਜੜੇ ਜੜਿ ਜਾਣੈ ਗੁਰ ਸਬਦੀ ਖੋਲਾਇਦਾ। ”” 
- ਮਾਰੂ ੧, ਸੋਲਾ ੧੩, ੨:੩ (1033) 


“ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ। ”” 
- ਜਪੁ ੧, ੨੧੨੧੪ (4) 
ਹੋਰ ਰੂਪ: 
ਜਾਂ - 
“ਜਾਂ ਤਿਸੁ ਭਾਵੈ ਤਾ ਲਾਗੈ ਭਾਉ। ” 
- ਸਿਰੀ ਕਬ, ੧, ੩:੧ (92) 
(2) ਜਿਸ 
“ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ । ” 
- ਜਪੁ ੧, ੨੧੧੧੭ (5) 
“ਕ੍ਰਿਪਾ ਜਲੂ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੇ ਨਾਇ ਵਾਸਾ। ” (ਜਿਸ 
ਤੋਂ”) 
- ਧਨਾ ੧, ਸੋਹ ੩, ੪:੨ (13) 
“ਜਾ ਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ। ” (ਜਿਸ ਲਈ) 
- ਗਉ ੫. ਸੋਹ ੫, ੩:੧ (13) 
ਹੋਰ ਰੂਪ: 
ਜਾਂ - 





1776 


“ਜਾਂ ਗਤਿ ਕਉ ਜੋਗੀਸੁਰ ਬਾਛਤ ਸੋ ਗਤਿ ਛਿਨ ਮਹਿ ਪਾਈ। ”? 

- ਰਾਮ ੯, ੧, ੨੨ (902) 
(3) ਜਦ ਕਿ 
“ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ। ” 

- ਗੂਜ ੫, ਸੋਦ ੫, ੧੧ (10) 
ਹੋਰ ਰੂਪ: 


ਜਾਂ - 
“ਕਾਰੀ ਕਢੀ ਕਿਆ ਥੀਐ ਜਾਂ ਚਾਰੇ ਬੈਠੀਆਂ ਨਾਲਿ। ? 
- ਸਿਰੀ ੪, ਵਾਰ ੨੦ਸ, ੧, ੧੨ (91) 
“ਜਾਂ ਆਪੇ ਵਰਤੈ ਏਕੋ ਸੋਈ। ? 
- ਭੈਰ ੩, ੪, ੧":੨ (1128) 
(4) ਜੇ ਕਰ, ਜੇ 
“ਤਾ ਮਨੁ ਖੀਵਾ ਜਾਣੀਐ ਜਾ ਮਹਲੀ ਪਾਏ ਥਾਉ। ? 
- ਸਿਰੀ ੧, ੫, ੨:੩ (16) 
ਹੋਰ ਰੂਪ: 
ਜਾਂ - 
“ਜਾਂ ਕਰਤਾ ਵਲਿ ਤਾ ਸਭੁ ਕੋ ਵਲਿ ਸਭਿ ਦਰਸਨੁ ਦੇਖਿ ਕਰਹਿ ਸਾਬਾਸਿ। ? 
- ਗਉਂ ੪, ਵਾਰ ੧੦ਸ, ੪, ੨:੩ (305) 
(5) ਜਦ ਤੱਕ 
“ਰੰਗੁ ਮਾਣਿ ਲੈ ਪਿਆਰਿਆ ਜਾ ਜੋਬਨੁ ਨਉ ਹੁਲਾ। ” 
- ਸਿਰੀ ੧, ੨੪, ੧":੧ (23) 
(6) ਕਿਉਂਕਿ, ਕਿਉ ਜੋ 
“ਹਰਿ ਕੀ ਵਡਿਆਈ ਵਡੀ ਹੈ ਜਾ ਨਿਆਉ ਹੈ ਧਰਮ ਕਾ। ? 
- ਸਿਰੀ ੪, ਵਾਰ ੬੨ (84) 
(7) ਜਿਥੇ (ਸਥਾਨ) ਜਦੋ ਵੀ/ਸਮਾਂ) 
“ਠਾਕੁਰ ਜਾ ਸਿਮਰਾ ਤੂੰ ਤਾਹੀ। ” (ਜਿਥੇ/ਜਦੋ” ਵੀ) 
- ਗੁੂਜ ੫, ੧੯, ੧":੧ (499) 
ਹੋਰ ਰੂਪ: 


ਜਾਂ 
“ਚਿਕੜਿ ਲਾਇਐ ਕਿਆ ਥੀਐ ਜਾਂ ਤੁਟੈ ਪਥਰ ਬੰਧੁ। ” (ਜਿਥੇ, ਜਿਸ ਥਾਂ) 
- ਮਲਾ ੧, ਵਾਰ ੨੧ਸ, ੧, ੩:੨ (1287) 


(8) ਜਿੰਨ੍ਹਾਂ ਕਾ 
“ਜਾ ਕਉ ਗੁਰਮੁਖਿ ਆਪਿ ਬੁਝਾਈ। ” (ਜਿੰਨ੍ਹਾਂ ਨੂੰ) 

- ਸੋਰ ਕਬ, ੪, ੩:੩ (655) 
“ਜਾ ਕੈ ਕੀਆ ਸੁਮੁ ਕਰੈ ਤੇ ਬੈਰ ਬਿਰੋਧੀ। ” 

- ਬਿਲਾ ੫, ੩੬, ੩:੧ (809) 


(1) ਜਾਂਦਾ ਹਾਂ (ਸਹਾਇਕ ਕ੍ਰਿਆ ....) 





1777 


“ਆਆਖਾਂ ਜੀਵਾ ਵਿਸਰੈ ਮਰਿ ਜਾਉ। ” 
- ਆਸਾ ੧, ਸੋਦ ੩, ੧:੧ (9) 
“ਹਰਿ ਬਿਨੁ ਜੀਉ ਜਲਿ ਬਲਿ ਜਾਉ। ” (ਜਾਂਦਾ ਹੈ) 
- ਸਿਰੀ ੧, ੧, ੧":੧ (14) 
“ਅਗੀ ਸੇਤੀ ਜਾਲੀਆ ਭਸਮ ਸੇਤੀ ਰਲਿ ਜਾਉ। ” (ਜਾਵਾਂ) 
- ਸਿਰੀ ੧, ੨, ੨੨ (14) 
ਹੋਰ ਰੂਪ: 


ਜਾਂਉ - 
“ਬਲਿ ਬਲਿ ਜਾਂਉ ਹਉ ਬਲਿ ਬਲਿ ਜਾਂਉ।” 


- ਤਿਲੰ ਨਾਮ, ੩, ੧":੨ (727) 
ਜਾਓ - 
“ਸਾਚੁ ਕਹਉ ਅਰਦਾਸਿ ਹਮਾਰੀ ਹਉ ਸੰਤ ਜਨਾ ਬਲਿ ਜਾਓ। ” 
- ਰਾਮ ੧, ਸਿਗੋ ੨:੨ (938) 
(2) ਜਾਣਾ, ਤੁਰ ਕੇ ਜਾਣਾ, ਫਾਸਲਾ (ਵਿੱਥ) ਤਹਿ ਕਰਕੇ ਪੁੱਜਣਾ, ਗਮਨ ਕਰਕੇ 
ਜਾਣਾ 
“ਹਉ ਪੰਥੁ ਦਸਾਈ ਨਿਤ ਖੜੀ ਕੋਈ ਪ੍ਰਭੁ ਦਸੇ ਤਿਨਿ ਜਾਉ। ? 
- ਸਿਰੀ ੪, ੬੮, ੧:੧ (41) 
“ਅੰਬੜਿ ਕੋਇ ਨ ਸਕਈ ਹਉ ਕਿਸ ਨੋ ਪੁਛਣਿ ਜਾਉ।” 
- ਸਿਰੀ ੧, ਅਸ ੧, ੫:੩ (53) 


- ਗਉਂ ੩, ਅਸ ੧, ੧:੨ (229) 


- ਸ਼ੂਹੀ ੫, ੧੦, ੨੩੨ (739) 


“ਕਰਿ ਕਿਰਪਾ ਪ੍ਰਭੁ ਭੇਟਿਆ ਮਰਣੁ ਨ ਆਵਣੁ ਜਾਉ। ” 

- ਸਿਰੀ ੫, ੮੮, ੧:੪ (48) 
(4) ਚਲੀਆਂ ਜਾਣ, ਦੂਰ ਹੋ ਜਾਣ (ਸ਼ਬਦਾਰਥ, ਮਹਾਨਕੋਸ਼); ਨਾਸ਼ਮਾਨ ਚਲੇ ਜਾਣ 
ਵਾਲੀਆਂ (ਕੋਸ਼) 
“ਸੁਰਗੈ ਦੀਆ ਮੋਹਣੀਆ ਇਸਤਰੀਆਂ ਹੋਵਨਿ ਨਾਨਕ ਸਭੋ ਜਾਉ। ”” 

- ਮਾਝ ੧, ਵਾਰ ੯ਸ, ੧, ੪:੨ (142) 

“ਕਬੀਰ ਰਾਮੁ ਨ ਛੋਡੀਐ ਤਨੁ ਧਨੁ ਜਾਇ ਤਾ ਜਾਉ। ” (ਚਲਾ ਜਾਏ) 

- ਸਲੋ ਕਬ, ੧੦੨੧ (1369) 


“ਥਾਪਿਆ ਨ ਜਾਇ ਕੀਤਾ ਨ ਹੋਇ।” 
- ਜਪੁ ੧, ੫:੧ (2) 
“ਕਥਨੁ ਨ ਜਾਇ ਅਕਥੁ ਸੁਆਮੀ ਸਦਕੇ ਜਾਇ ਨਾਨਕ ਵਾਰਿਆ। ” 





1778 


- ਸਿਰੀ ੫, ਛੰਤ ੩, ੫:੬ (81) 
(2) ਜਾਵੇ (ਸਹਾਇਕ ਕ੍ਰਿਆ) 
“ਦੁਖੁ ਪਰਹਰਿ ਸੁਖੁ ਘਰਿ ਲੈ ਜਾਇ। ”? 
- ਜਪੁ ੧, ੫:੬ (2) 
“ਨਾਨਕ ਗਇਆ ਜਾਧੈ ਜਾਇ। ” (ਜਾਣਿਆ ਜਾਂਦਾ ਹੈ) 
- ਜਪੁ ੧, ੩੪੧੧੨ (7) 
(3) ਜੰਮਦਾ, ਉਤਪਤਿ ਹੁੰਦਾ, ਹੋਰ ਵੇਖੋ “ਜਾਇਆ” (1) 
“ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ। ” (ਨਾ ਜਨਮੇਗਾ ਅਤੇ ਨਾ 
ਮਰੇਗਾ) 
- ਜਪੁ ੧, ੨੭੧੧੮ (6) 
“ਜੀਵਣ ਮਰਣਾ ਜਾਇ ਕੈ ਏਥੈ ਖਾ ਜੈ ਕਾਲਿ। ” (ਜਨਮ ਲੈ ਕੇ) 
- ਸਿਰੀ ੧, ੩, ੨:੧ (15) 
“ਪਿਰੁ ਰੀਸਾਲੂ ਨਉਤਨੇ ਸਾਚਉ ਮਰੈ ਨ ਜਾਇ। ” (ਜਨਮਦਾ) 
- ਸਿਰੀ ੧, ਅਸ ੨, ੪੧੨ (54) 
(4) ਜਾਂਦਾ 
“ਵਡਾ ਨ ਹੋਵੈ ਘਾਟਿ ਨ ਜਾਇ।” 
- ਆਸਾ ੧, ਸੋਦ ੩, ੨:੪ (9) 
(5) ਜਾਕੇ 
“ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀ। ” 
- ਸਿਰੀ ੧, ੧੦, ੨:੧ (17) 
“ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ। ? 
- ਸਿਰੀ ੧, ੨੪, ੨੧ (23) 


(6) ਮਿਟੇ, ਦੂਰ ਹੋਇ 
“ਮਨ ਰੇ ਸਚੁ ਮਿਲੈ ਭਉ ਜਾਇ। ”? 


- ਸਿਰੀ ੧, ੧੧, ੧":੧ (18) 
“ਮਨ ਮੇਰੇ ਹਰਿ ਰਸੁ ਚਾਖੁ ਤਿਖ ਜਾਇ। ” (ਮਿਟੇ, ਦੂਰ ਹੋਏ) 
- ਸਿਰੀ ੩, ੩੪, ੧":੧ (26) 
(7) ਚਲਾ ਜਾਣਾ 
“ਸੰਜੋਗੀ ਮਿਲ ਏਕਸੇ ਵਿਜੋਗੀ ਉਠਿ ਜਾਇ। ”” 
- ਸਿਰੀ ੧, ੧੧, ੩੨ (18) 
“ਸੂੰਵੀ ਦੇਹ ਡਰਾਵਣੀ ਜਾ ਜੀਉ ਵਿਚਹੁ ਜਾਇ। ” (ਚਲਾ ਜਾਏ) 
- ਸਿਰੀ ੧, ੧੪, ੧:੨ (19) 
“ਇਹੁ ਮਾਣਕੁ ਜੀਉ ਨਿਰਮੋਲੁ ਹੈ ਇਉ ਕਉਡੀ ਬਦਲੈ ਜਾਇ। ” 
- ਸਿਰੀ ੧, ੨੨, ੩:੩ (22) 
“ਦਿਨਸੁ ਚੜੈ ਫਿਰਿ ਆਥਵੈ ਰੈਣਿ ਸਬਾਇ ਜਾਇ। ”! (ਚਲੀ ਜਾਦੀ ਭਾਵ ਲੰਘ ਜਾਂਦੀ 
ਹੈ) 
- ਸਿਰੀ ੩, ੭੦, ੧:੧ (41) 
(8) ਥਾਂ, ਸਥਾਨ 
“ਚਾਰੇ ਕੁੰਡਾ ਭਾਲੀਆ ਸਹ ਬਿਨੁ ਅਵਰੁ ਨ ਜਾਇ। ”” 
- ਸਿਰੀ ੫, ੮੯, ੨੩ (49) 





1779 


“ਸਚੇ ਸੇਤੀ ਰਤਿਆ ਦਰਗਹ ਬੈਸਣੁ ਜਾਇ। ” (ਬੈਠਣ ਦੀ ਥਾਂ ਮਿਲਦੀ ਹੈ) 
- ਸਿਰੀ ੫, ੯੮, ੩:੨ (52) 


ਜਾਇਓ ---- ਜਾਇਆ ਜਾਵੇ 
“ਨਉ ਨਿਧਿ ਨਾਮੁ ਨਿਧਾਨੁ ਇਕ ਠਾਈ ਤਉ ਬਾਹਿਰ ਕੈਠੈ ਜਾਇਓ। ”” 
- ਗਉਂ ੫, ੧੨੩", ੩:੨ (205) 
(2) ਜਾਂਦਾ ਹੈ, ਹੋਰ ਵੇਖੋ “ਜਾਇਆ” (2) 
- ਆਸਾ ੫, ੧੫੬, ੧੨ (409) 


(1) ਜਨਮਿਆ 
“ਅਕਾਲ ਮੂਰਤਿ ਵਰੁ ਪਾਇਆ ਅਬਿਨਾਸੀ ਨਾ ਕਦੇ ਮਰੈ ਨ ਜਾਇਆ। ” 
- ਸਿਰੀ ੪, ਛੰਤ ੧, ੨:੫ (78) 
“ਜੋ ਤੂੰ ਬ੍ਰਾਹਮਣੁ ਬ੍ਰਾਹਮਣੀ ਜਾਇਆ। ” (ਪੈਦਾ ਕੀਤਾ ਹੋਇਆ, ਸੰਤਾਨ) 
- ਗਉ ਕਬ, ੭, ੨:੧ (324) 
(2) ਜਾਂਦਾ ਹੈ (ਸਹਾਇਕ ਕ੍ਰਿਆ) 
“ਜਨ ਨਾਨਕੁ ਨਾਮੁ ਲਏ ਤਾਂ ਜੀਵੈ ਬਿਨੁ ਨਾਂਵੈ ਖਿਨੁ ਮਰਿ ਜਾਇਆ। ” 
- ਸਿਰੀ ੪, ਵਾਰ ੧੧ਸ, ੩, ੨:੬ (87) 
(3) ਜਾਵੇ (ਸਕ੍ਰਮਿਕ) ਗਮਨ ਕਰੇ 
“ਤਬ ਢੁੰਢਨ ਕਹਾ ਕੋ ਜਾਇਆ। ”” 
ਰਹ - ਗਉ ੫, ੧੧੦, ੪:੨ (202) 
“ਬਿਨਵੰਤ ਨਾਨਕ ਆਪਿ ਮਿਲਿਆ ਬਹੁੜਿ ਕਤਹੂ ਨ ਜਾਇਆ। ” (ਗਿਆ) 
- ਬਿਹਾ ੫, ਛੰਤ ੭, ੫:੬ (547) 


ਹੋਰ ਰੂਪ: 
ਜਾਇਆਥਾ - 
“ਅਨਭਉ ਅਚਰਜ ਰੂਪੁ ਪ੍ਰਭ ਪੇਖਿਆ ਮੇਰਾ ਮਨੁ ਛੋਡਿ ਨ ਕਤਹੂ ਜਾਇਆਥਾ। ”” 
- ਮਾਰੂ ੫, ੧੨, ੧੩੨ (1002) 


(4) ਜਨਮ ਦੇਣ ਵਾਲੀ, ਇਸਤਰੀ 
“ਤਹ ਮਾਤ ਨ ਬੰਧੁ ਨ ਮੀਤ ਨ ਜਾਇਆ। ”? 
- ਮਾਰੂ ੫, ੧੯, ੩:੧੦ (1005) 
(5) ਦੂਰ ਹੋਣਾ, ਮਿਟਨਾ 
“ਆਨਦ ਰੁਪ ਅਨੁਪ ਅਗੋਚਰ ਗੁਰ ਮਿਲਿਐ ਭਰਮੁ ਜਾਇਆ। ”? 
.---. - ਮਾਰੂ ੧, ਸੋਲਾ ੨੨, ੩:੩ (1042) 
ਜਾਇਸਾ ---- ਜਾਵਾਂਗਾ 
“ਭੁਖ ਪਿਆਸੋ ਆਥਿ ਕਿਉ ਦਰਿ ਜਾਇਸਾ ਜੀਉ। ? 
੍‌੍ - ਧਨਾ ੧, ਛੰਤ ੨, ੫:੧ (689) 
ਜਾਇਸਿ ---- ਜਾਂਦੀ, ਮਿਟਦੀ, ਦੂਰ ਹੁੰਦੀ 
“ਮਨੂ ਨਹੀ ਧ੍ਰਾਂਧੈ ਤ੍ਰਿਸਨਾ ਨਾ ਜਾਇਸਿ। ”? 
- ਆਸਾ ੫, ੧੧, ੩੪ (373) 





1780 


ਜਾਵੇਗਾ, ਗਮਨ ਕਰੇਗਾ 
“ਹਉਮੈ ਕਰਿ ਕਰਿ ਜਾਇਸੀ ਜੋ ਆਇਆ ਜਗ ਮਾਹਿ। ”? 
- ਸਿਰੀ ੧, ਅਸ ੧੬, ੭:੧ (64) 


(1) ਜਾਵੇਗਾ (ਸਹਾਇਕ ਕ੍ਰਿਆ) 
“ਜੋ ਬਿਨੁ ਪਰਤੀਤੀ ਕਪਟੀ ਕੂੜੀ ਕੂੜੀ ਅਖੀ ਮੀਟਦੇ ਉਨ ਕਾ ਉਤਰਿ ਜਾਇਗਾ ਝੂਠੁ 
ਗੁਮਾਨੁ । ”' 

- ਸੂਹੀ 8, ੧੧, ੩੨ (734) 
ਹੋਰ ਰੂਪ: 
ਜਾਇਗੋ - 
“ਬਿਨਸਿ ਜਾਇਗੋ ਸਗਲ ਆਕਾਰਾ । ”” 

- ਗਉ ੫. ਅਸ ੪, ੫:੪ (237) 

(2) ਭਾਵ ਨਿਭੇਗਾ 
“ਨ ਇਹੁ ਤਨੁ ਜਾਇਗਾ ਨ ਜਾਹਿਗੇ ਖੰਭ। ? 

- ਮਲਾ ੧, ੯, ੪੧ (1257) 


(1) ਜਾਵੇਗਾ, ਵੇਖੋ ਜਾਇਗਾ (1) 
(2) ਮਿਟ ਜਾਵੇ ਗਾ, ਨਾਸ ਹੋ ਜਾਏਗਾ 
“ਗਿਰਿ ਬਸੁਧਾ ਜਲ ਪਵਨ ਜਾਇਗੋ ਇਕਿ ਸਾਧ ਬਚਨ ਅਟਲਾਧਾ। ”” 
- ਸਾਰ ੫, ੬, ੧੧੨ (1204) 


ਜਾਣਾ, ਗਵਨ 
“ਨਾਨਕ ਮ੍ਰਿਗ ਅਗਿਆਨਿ ਬਿਨਸੇ ਨਹ ਮਿਟੈ ਆਵਣੁ ਜਾਇਣੁ । ” 
- ਆਸਾ ੫, ਛੰਤ ੧੧, ੨:੬ (460) 
ਗਿਆ ਸੀ 
“ਕਬੀਰ ਹਜ ਕਾਬੇ ਹਉ ਜਾਇਥਾ ਆਗੈ ਮਿਲਿਆ ਖੁਦਾਇ। ”? 
- ਸਲੋ ਕਬ, ੧੯੭੧ (1375) 


(1) ਜਾਂਦਾ ਭਾਵ ਮਰਦਾ 
“ਨਰਕੁ ਸੁਰਗੁ ਨਹੀ ਜੰਮਣੁ ਮਰਣਾ ਨਾ ਕੋ ਆਇ ਨ ਜਾਇਦਾ। ”? 

- ਮਾਰੂ ੧, ਸੋਲਾ ੧੫, ੩੩ (1035) 
(2) ਜਾਂਦਾ/ਗਮਨ ਕਰਦਾ ਹੈ 
“ਆਪਿ ਤੰਰੈ ਸਗਲੇ ਕੁਲ ਤਾਰੇ ਹਰਿ ਦਰਗਹ ਪਤਿ ਸਿਉ ਜਾਇਦਾ। ”” 

- ਮਾਰੂ ੫, ਸੋਲਾ ੫, ੬:੩ (1076) 
ਜਾਂਦਾ ਹੈ 
“ਤੇ ਦੂਜੈ ਭਾਇ ਪਵਹਿ ਗੂਭ ਜੋਨੀ ਸਭੁ ਬਿਰਥਾ ਜਨਮੁ ਤਿਨ ਜਾਇਬਾ। ” 

- ਜੈਤ ੪, ੪, ੩੨ (697) 

ਜਾਣ ਦੇ ਸਮੇ 
“ਮਰਿ ਜਾਇਬੇ ਕਉ ਕਿਆ ਕਰਹੁ ਅਭਾਗੇ । ”” 


- ਸੂਹੀ ਕਬ, ੧, ੧":੨ (792) 





1781 


2੩ 


“ਨਾ ਕਛੁ ਆਇਬੋ ਨਾ ਕਛੁ ਜਾਇਬੋ ਰਾਮ ਕੀ ਦੁਹਾਈ। ” 
- ਧਨਾ ਪੀਪਾ, ੧, ੧":੨ (695) 


<<<== (1) ਜਾਂਦਾ ਹੈ 
“ਅਪਨੇ ਰਹਨ ਕਉ ਠਉਰੁ ਨ ਪਾਵਹਿ ਕਾਏ ਪਰ ਕੈ ਜਾਇਲੇ। ” 
- ਗੋਂਡ ੫, ੨, ੧੨ (862) 
(2) ਜਾਣਾ, ਮਿਟਣਾ, ਨਾਸ ਹੋਣਾ 
“ਆਨਦ ਮੁਲ ਸਦਾ ਪੁਰਖੋਤਮੁ ਘਟੁ ਬਿਨਸੈ ਗਗਨੁ ਨ ਜਾਇਲੇ। ”” 
੍‌੍ - ਗੋਂਡ ਕਬ, ੩, ੧੨ (870) 


“ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ। ”? 
- ਜਪੁ ੧, ੨੯੧ (1) 
(2) ਜਾਵੇ (ਸਹਾਇਕ ਕ੍ਰਿਆ) 
“ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ। ”” 
= ਜਪੂ ੧, ੫੧੧ (2) 
“ਸਭ ਕਿਛੁ ਤੂੰਹੈ ਤੂੰਹੈ ਮੇਰੇ ਪਿਆਰੇ ਤੇਰੀ ਕੁਦਰਤਿ ਕਉ ਬਲਿ ਜਾਈ ਜੀਉ।” 
(ਜਾਂਦਾ ਹਾਂ) 
-ਮਾਝ ੫, ੨੪, ੨੩ (98) 
“ਨਿਮਖ ਨ ਬਿਸਰਉ ਹੀਏ ਮੋਰੇ ਤੇ ਬਿਸਰਤ ਜਾਈ ਹਉ ਮਰਤ। ”! (ਜਾਣ ਤੇ) 
- ਦੇਵ ੫, ੩, ੧:੨ (529) 


- ਗੋਂਡ ੫, ੨੦, ੪:੨ (868) 
ਜਾਂਈ - 
“ਸਾਧਸੰਗਤਿ ਤੇ ਸਭ ਫਲ ਪਾਏ ਸਤਿਗੁਰ ਕੈ ਬਲਿ ਜਾਂਈ। ” (ਜਾਵਾਂ) 
- ਸੋਰ ੫, ੪੯, ੧੨ (621) 
(3) ਜਾਂਦਾ, ਗਮਨ ਕਰਦਾ ਭਾਵ ਨਿਭਦਾ 
“ਦੇਖਿ ਕੁਟੰਬੁ ਮੋਹਿ ਲੋਭਾਣਾ ਚਲਦਿਆ ਨਾਲਿ ਨ ਜਾਈ। ”? 
- ਸਿਰੀ ੩, ੪੮, ੩੧ (32) 
“ਨੈਨਹ ਦੇਖਤ ਇਹੁ ਜਗੁ ਜਾਈ। ? (ਚਲਾ ਜਾਂਦਾ ਹੈ) 
- ਗਉ ਕਬ, ੧੧, ੧੨ (325) 
“ਆਨੰਦਿ ਮਾਤੇ ਅਨਦਿਨੁ ਜਾਈ। ” (ਜਾਂਦਾ/ਲੰਘਦਾ ਹੈ) 
- ਗਉਂ ਕਬ, ੨੭, ੨੨ (328) 


“ਖੋਜਤ ਚਰਿਓ ਦੇਖਉ ਪ੍ਰਿਅ ਜਾਈ। ” (ਜਾਕੇ) 


- ਸ਼ੂਹੀ ੫, ੫, ੧੨ (737) 
“ਸਹਜੇ ਮਾਤੇ ਅਨਦਿਨੁ ਜਾਈ। ? (ਜਾਂਦਾ ਭਾਵ ਲੰਘਦਾ ਹੈ) 
- ਮਾਰੂ ੧, ੮, ੩:੨ (991) 





1782 


ਹੋਰ ਰੂਪ: 
ਜਾਈ? - 
“ਜਹਾ ਪਠਾਵਹੁ ਤਹ ਤਹ ਜਾਈ?। ” (ਜਾਂਦਾ ਹੈ) 
- ਆਸਾ ੫, ੬੦, ੧:੧ (386) 
(4) ਦੂਰ ਹੁੰਦਾ, ਮਿਟਦਾ 
“ਆਪਣੈ ਮਨਿ ਚਿਤਿ ਕਹੈ ਕਹਾਏ ਬਿਨੁ ਗੁਰ ਆਪੁ ਨ ਜਾਈ। ? (ਹਉਮੈ ਨਹੀਂ 
ਮਿਟਦੀ) 
- ਸਿਰੀ ੩, ਅਸ ੧੮, ੮:੧ (65) 
“ਇਸਨਾਨੁ ਕਰੈ ਪਰੁ ਮੈਲੁ ਨ ਜਾਈ। ” (ਦੂਰ ਹੁੰਦੀ, ਲਹਿੰਦੀ) 
- ਮਾਝ ੩, ਅਸ ੩੨, ੬੧੨ (129) 
“ਹਰਿ ਬੋਲਤ ਸਭ ਪਾਪ ਲਹਿ ਜਾਈ। ? (ਦੂਰ ਹੁੰਦੇ, ਮੁਕ ਜਾਂਦੇ ਹਨ) 
੍‌੍ - ਗਉ ੪, ੪੩, ੧":੨ (165) 
“ਘਨਹਰ ਘੋਰ ਦਸੌ ਦਿਸਿ ਬਰਸੈ ਬਿਨੁ ਜਲ ਪਿਆਸ ਨ ਜਾਈ। ? (ਤ੍ਰਿਪਤ ਹੋਣਾ, 


ਮਲਾ ੧, ਅਸ ੧, ੩:੨ (1273) 


- ਮਾਝ ੫, ੧੯, ੨੩੨ (100) 
“ਆਪੇ ਸਾਜੇ ਕਰੇ ਆਪਿ ਜਾਈ ਭਿ ਰਖੈ ਆਪਿ। ” (ਥਾਂ ਸਿਰ) 
- ਆਸਾ ੧, ਵਾਰ ੨੪ਸ, ੨, ੨੯੧ (475) 


- ਰਾਮ ੩, ਵਾਰ ੧:੧ (947) 


“ਣਾ ਹਉ ਣਾ ਤੂੰ ਣਹ ਛੁਟਹਿ ਨਿਕਟਿ ਨ ਜਾਈਅਹੁ ਦੂਤ। ” 
- ਗਉ ੫. ਬਾਅ ੩੧ਸ:੨ (256) 


ਜਾਂਦਾ ਹਾਂ 
“ਬਲਿਹਾਰੀ ਗੁਰ ਆਪਣੇ ਗੁਰ ਕਉ ਬਲਿ ਜਾਈਆ। ” 
- ਤਿਲੰ ੪, ਅਸ ੨, ੧੨ (725) 


(1) ਜਾਣੀਏ (ਸਹਾਇਕ ਕਿਰਿਆ) 
“ਜਨ ਨਾਨਕ ਬਲਿ ਬਲਿ ਸਦ ਬਲਿ ਜਾਈਐ ਤੇਰਾ ਅੰਤੁ ਨ ਪਾਰਾਵਰਿਆ। ”? 

- ਗੂਜ ੫, ਸੋਦ ੫, ੪:੨ (10) 
“ਤਿਸਹਿ ਤਿਆਗਿ ਮਾਨੁਖੁ ਜੇ ਸੇਵਹੁ ਤਉ ਲਾਜ ਲੋਨੁ ਹੋਇ ਜਾਈਐ। ” (ਜਾਈਦਾ 
ਹੈ) 

- ਸਾਰ ੫, ੪੯, ੧੨ (1214) 





1783 


“ਮੁਇਆ ਜਿਤੁ ਘਰਿ ਜਾਈਐ ਤਿਤੁ ਜੀਵਦਿਆ ਮਰੁ ਮਾਰਿ। ” (ਜਾਈਦਾ ਹੈ, 
ਜਾਣਾ ਹੈ) 

- ਸਿਰੀ ੧, ੧੮, ੨੨ (21) 
“ਬਿਨੁ ਗੁਰ ਭੇਟੇ ਮਰਿ ਆਈਐ ਜਾਈਐ। ? (ਭਾਵ ਮਰੀਏ) 

- ਧਨਾ ੧, ਅਸ ੨, ੧":੨ (686) 

(3) ਜਾ ਸਕਦੀ 
“ਕੀਮਤਿ ਕਹਣੁ ਨ ਜਾਈਐ ਸਾਗਰੁ ਗੁਣੀ ਅਥਾਹੁ । ? 

- ਸਿਰੀ ੫, ੮੨, ੨੯੧ (46) 
(4) ਦੂਰ ਹੋਵੇ, ਮਿਟੇ 
“ਕੋਈ ਨ ਆਖੈ ਘਟਿ ਹਉਮੈ ਜਾਈਐ। ”? 

- ਮਾਝ ੧, ਵਾਰ ੧੭:੬ (146) 
(5) ਜਾਂਦੀ ਹੁੰਦੀ 
“ਜਾ ਤੇ ਘਾਲ ਨ ਬਿਰਥੀ ਜਾਈਐ। ” 

- ਗੂਜ ੫, ੨੨, ੧":੧ (500) 


“ਸੰਗਿ ਸਹਾਈ ਹਰਿ ਨਾਮੁ ਧਿਆਈ ਬਿਰਥਾ ਕੋਇ ਨ ਜਾਏ। ? 
- ਸਿਰੀ ੫, ਛੰਤ ੨, ੧:੩ (79) 
“ਇਹੁ ਮਾਣਸ ਜਨਮੁ ਦੁਲੰਭੁ ਹੈ ਨਾਮ ਬਿਨਾ ਬਿਰਥਾ ਸਭੁ ਜਾਇ। ”! (ਲੰਘਦਾ) 
- ਆਸਾ ੪, ਛੰਤ ੧੮, ੨:੨ (450) 


(2) ਦੂਰ ਹੋਵੇ, ਹਟਦੀ, ਮਿਟਦੀ 


“ਬਾਹਰਿ ਮਲੁ ਧੋਵੈ ਮਨ ਕੀ ਜੂਠਿ ਨ ਜਾਏ। ” 
- ਸਿਰੀ ੪, ਵਾਰ ੧੪ਸ, ੩, ੩:੪ (88) 
“ਗੁਰ ਪਰਸਾਦੀ ਹਉਮੈ ਜਾਏ । ” 
- ਮਾਝ ੩, ਅਸ ੯, ੮:੨ (114) 
“ਗੁਰਿ ਆਸਾ ਮਨਸਾ ਪੂਰੀਆ ਮੇਰੀ ਜਿੰਦੁੜੀਏ ਹਰਿ ਮਿਲਿਆ ਭੁਖ ਸਭ ਜਾਏ 
ਰਾਮ। ” (ਤ੍ਰਿਪਤ ਹੋਏ) 
- ਬਿਹਾ ੪, ਛੰਤ ੩, ੨:੩ (539) 
(3) ਜਾ ਸਕਦੀ 
“ਮਹਿਮਾ ਤਿਸ ਕੀ ਕਹਣੁ ਨ ਜਾਏ। ” 
- ਮਾਝ ੫, ੧੧, ੪:੧ (97) 
“ਪੂਰਬਿ ਲਿਖਿਆ ਸੁ ਮੇਟਣਾ ਨ ਜਾਏ। ” 
- ਮਾਝ ੩, ਅਸ ੩, ੩:੩ (110) 
(4) ਥਾਂ 
“ਜਿਥੈ ਰਖੈ ਸਾ ਭਲੀ ਜਾਏ ।” 
- ਮਾਝ ੫, ੪੯, ੧੨ (108) 
“ਜਲਿ ਥਲਿ ਮਹੀਅਲਿ ਪੂਰਿ ਪੂਰਨ ਤਿਸੁ ਬਿਨਾ ਨਹੀ ਜਾਏ। ” 
- ਸੂਹੀ ੫, ਛੰਤ ੮, ੪:੫ (782) 
(5) ਜਾਂਦਾ/ਜਾਂਦੀ, ਗਮਨ ਕਰਦੀ 
“ਦੇਹੀ ਜਾਤਿ ਨ ਆਗੈ ਜਾਏ। ”? 





1784 


- ਮਾਝ ੩, ਅਸ ੫. ੩੧ (112) 
“ਖੇਤੁ ਖਸਮ ਕਾ ਰਾਖਾ ਉਠਿ ਜਾਏ । ” (ਚਲਾ ਜਾਂਦਾ ਹੈ) 
- ਗਉਂ ੫, ੮੦, ੩:੨ (179) 


- ਆਸਾ ੧, ਅਸ ੨, ੫:੩ (412) 


“ਦਿਲ ਮਹਿ ਕਪਟੁ ਨਿਵਾਜ ਗੁਜਾਰੈ ਕਿਆ ਹਜ ਕਾਂਬੈ ਜਾਂਏਂ'। ” (ਜਾਂਦੇ ਹਨ) 
- ਪ੍ਰਭਾ ਕਬ, ੨, ੪੧੨ (1349) 
(6) ਜਾਂਦਾ/ਜਾਂਦੀ (ਸਹਾਇਕ ਕ੍ਰਿਆ) 
“ਹਉਮੈ ਮਾਇਆ ਬਿਖੁ ਹੈ ਮੇਰੀ ਜਿੰਦੁੜੀਏ ਹਰਿ ਅੰਮ੍ਰਿਤਿ ਬਿਖੁ ਲਹਿ ਜਾਏ ਰਾਮ। ? 
- ਬਿਹਾ ੪, ਛੰਤ ੨, ੧੨ (538) 
“ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁਮਿ ਘੁਮਿ ਜਾਏ। ” (ਜਾਂਦਾ ਹਾਂ) 
- ਤਿਲੰ ੪, ਅਸ ੨, ੨੨ (725) 
“ਸਹਸੈ ਜੀਉ ਮਲੀਣੁ ਹੈ ਕਿਤੁ ਸੰਜਮਿ ਧੋਤਾ ਜਾਏ। ”” (ਜਾਵੇ) 
- ਰਾਮ ੩, ਅਨੰ ੧੮:੩ (919) 
(7) ਜਾਕੇ 
“ਜਿਨੀ ਸਖੀ ਸਹੁ ਰਾਵਿਆ ਤਿਨ ਪੁਛਉਗੀ ਜਾਏ । ” 
੍‌੍ - ਤਿਲੰ ੪, ਅਸ ੧, ੫:੧ (725) 
(8) ਸੰਤਾਨ, ਜਨਮੇ ਹੋਏ 
“ਸਰਪਨਿ ਹੋਇ ਕੈ ਅਉਤਰੈ ਜਾਏ ਅਪੁਨੇ ਖਾਇ। ”” 
- ਸਲੋ ਕਬ, ੧੦੭੨ (1370) 


“ਨਿਤ ਗਾਵਹਿ ਹਰਿ ਹਰਿ ਗੁਣ ਜਾਸ। ? 
- ਗਉ ੫, ੭੩, ੧:੪ (176) 
“ਪੂਰਨ ਪਾਰਬ੍ਹਮ ਸੁਖਦਾਤੇ ਅਬਿਨਾਸੀ ਬਿਮਲ ਜਾ ਕੋ ਜਾਸ। ? 
੍‌੍ - ਟੋਡੀ ੫, ੨੪, ੧:੨ (716) 
(2) ਜਿਸ ਦਾ 
“ਬੇਦ ਪੁਰਾਨ ਜਾਸ ਗੁਨ ਗਾਵਤ ਤਾ ਕੋ ਨਾਮੁ ਹੀਐ ਮੋ ਧਰੁ ਰੇ। ” 
- ਗਉ ੯, ੯, ੧:੧ (220) 
(3) ਜਾਂਦਾ ਹਾਂ 
“ਜਨ ਨਾਨਕ ਦਾਸੁ ਕਹੀਅਤੁ ਹੈ ਤੁਮਰਾ ਹਉ ਬਲਿ ਬਲਿ ਸਦ ਬਲਿ ਜਾਸ। ? 
- ਕਾਨ ੫, ੩੩, ੨੪੫ (1304) 


“ਬਿਨੁ ਸਾਚੇ ਹੋਰੁ ਸਾਲਾਹਣਾ ਜਾਸਹਿ ਜਨਮੁ ਸਭੁ ਖੋਇ। ” 
- ਵਡ ੩, ਅਸ ੧, ੨:੨ (565) 





1785 


(2) ਜਸ ਦਾ ਪਾਤਰ, ਜਸ ਕਰਨ ਜੋਗ 
“ਜਾਸਨ ਬਾਸਨ ਸਹਜ ਕੇਲ ਕਰੁਣਾ ਮੈ ਏਕ ਅਨੰਤ ਅਨੂਪੈ ਠਾਉ। ” 
- ਦੇਵ ੫, ੩੮, ੧੧੧ (536) 


“ਮਨਮੁਖ ਸਬਦੁ ਨ ਜਾਣਨੀ ਜਾਸਨਿ ਪਤਿ ਗਵਾਇ। ”” 
- ਸਿਰੀ ੩, ੫੨, ੩੨ (33) 


“ਨਾਨਕ ਤਾ ਕੈ ਬਲਿ ਬਲਿ ਜਾਸਾ। ” (ਜਾਂਦਾ ਹੈ) 
- ਗਉ ੫. ਸੁਖ ੩, ੫:੧੦ (266) 
“ਗੁਰੁ ਪੂਰਾ ਮੇਲਾਂਵੈ ਮੇਰਾ ਪ੍ਰੀਤਮੁ ਹਉ ਵਾਰਿ ਵਾਰਿ ਆਪਣੇ ਗੁਰੂ ਕਉ ਜਾਸਾ। ” 
(ਜਾਂਦਾ ਹੈ) 
- ਵਡ ੪, ੧, ੧":੨ (561) 


“ਸਭੁ ਕੋਊ ਕਹੈ ਜਾਸੁ ਕੀ ਬਾਤਾ। ” 


- ਗਉ ਕਬ, ਅਸ ੩੮, ੪:੧ (330) 
(2) ਜਾਂਦਾ 
“ਦੁਖੁ ਲਾਗਾ ਬਹੁ ਅਤਿ ਘਣਾ ਪੁਤੁ ਕਲਤੁ ਨ ਸਾਥਿ ਕੋਈ ਜਾਸਿ। ? 

- ਸੋਰ ੪, ਵਸ ੩ਸ, ੩, ੧੫ (643) 


(1) ਜਾਵੇਗਾ, ਗਮਨ ਕਰੇਗਾ 
“ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ। ” 
- ਜਪੁ ੧, ੨੭, ੧੮ (6) 
“ਜੋ ਆਇਆ ਸੋ ਸਭੁ ਕੋ ਜਾਸੀ ਉਬਰੇ ਗੁਰ ਵੀਚਾਰੇ। (ਜਾਵੇਗਾ, ਮਰੇਗਾ) 
- ਗਉ ੩. ਛੰਤ ੪, ੨:੪ (246) 
(2) ਜਾਵੇਗਾ (ਸਹਾਇਕ ਕ੍ਰਿਆ) 
“ਸੇ ਧੰਨੁ ਸੇ ਧੰਨੂ ਜਿਨ ਹਰਿ ਧਿਆਇਆ ਜੀਉ ਜਨੁ ਨਾਨਕੁ ਤਿਨ ਬਲਿ ਜਾਸੀ। ? 


- ਆਸਾ ੪, ਸੋਦ ੨, ੩:੫ (348) 


(1) ਜਾਂਦਾ ਹਾਂ (ਸਹਾਇਕ ਕ੍ਰਿਆ) 
“ਨਾਨਕ ਦੇਖਿ ਦਿਖਾਈਐ ਹਉ ਸਦ ਬਲਿਹਾਰੈ ਜਾਸੁ । ” 
- ਸਿਰੀ ੧, ੧੨, ੪:੩ (18) 
(2) ਜਿਸ ਦੇ 
“ਪੀਵਤ ਰਾਮ ਰਸੁ ਅੰਮ੍੍‌ਿਤ ਗੁਣ ਜਾਸੁ। ? 
- ਗਉਂ ੫, ੧੪੯, ੧":੧ (195) 
(3) ਜਸ, ਕੀਰਤ, ਵਡਿਆਈ 
“ਗੁਰਮੁਖਿ ਬੁਧਿ ਪ੍ਰਗਟੀ ਪ੍ਰਭ ਜਾਸੁ । ”” 
- ਗਉਂ ੩, ਅਸ ੭, ੭:੩ (232) 
““ਸਿਮਰਉ ਜਾਸੁ ਬਿਸੁੰਭਰ ਏਕੈ । ” 
- ਗਉ ੫. ਸੁਖ ੧, ੧:੩ (262) 





1786 


(4) ਜਿਸ ਨੂੰ 
“ਬ੍ਹਮਾ ਬਡਾ ਕਿ ਜਾਸੁ ਉਪਾਇਆ। ” 
- ਗਉ ਕਬ, ੪੨, ੨:੧ (331) 


“ਮੈ ਤਨਿ ਅਵਗਣ ਝੁਰਿ ਮੁਈ ਵਿਣੁ ਗੁਣ ਕਿਉ ਘਰਿ ਜਾਹ। ”? 

- ਰਾਮ ੧, ਸਿਗੋ ੪੪:੪ (936) 

ਜਾਹਰਨਵੀ --- ਜਹਨਵੀ, ਗੰਗਾ ਨਦੀ 

“ਜਾਹਰਨਵੀ ਤਪੈ ਭਾਗੀਰਥਿ ਆਣੀ ਕੇਦਾਰੁ ਥਾਪਿਓ ਮਹਸਾਈ। ”” 

- ਮਲਾ ੪, ੨, ੨੧੧ (1263) 
(ਅ. ਜ਼ਾਹਰਾ) ਪ੍ਰਗਟ/ਪ੍ਰਤੱਖ ਰੂਪ ਵਿਚ 
“ਹਰਿ ਦਿਸਹਿ ਹਾਜਰੁ ਜਾਹਰਾ। ” 

- ਸਿਰੀ ੫, ਅਸ ੨੯, ੨੦੨ (74) 

ਹੋਰ ਰੂਪ: 
ਜਾਹਰਿ - 
““ਉਨਿ੍‌ ਕੈ ਸੰਗਿ ਤੂ ਹੋਈ ਹੈ ਜਾਹਰਿ। ” 

- ਆਸਾ ੫, ੮੨, ੨੨ (390) 


ਜਾਹਰੁ - 
“ਜੋ ਕਿਛੁ ਠਾਕੁਰ ਕਾ ਸੋ ਸੇਵਕ ਕਾ ਸੇਵਕੁ ਠਾਕੁਰ ਹੀ ਸੰਗਿ ਜਾਹਰੁ ਜੀਉ। ” 
- ਮਾਝ ੫, ੨੫, ੩੩ (102) 
(1) ਜਾਂਦਾ ਹੈ 
“ਜੈਸੇ ਅੰਭ ਕੁੰਡ ਕਰਿ ਰਾਖਿਓ ਪਰਤ ਸਿੰਧੁ ਗਲਿ ਜਾਹਾ। ”” 
- ਆਸਾ ੫. ੧੨੩, ੩੧ (402) 
(2) ਚਲੀਏ, ਜਾਈਏ 
“'ਚਲੂ ਸਖੀਏ ਪਰ੍ਭੁ ਰਾਵਣ ਜਾਹਾ। ” 
- ਸ਼ੂਹੀ ੫, ੨੬, ੧":੧ (742) 
(1) ਜਾਂਦੇ ਹਨ (ਸਹਾਇਕ ਕ੍ਰਿਆ) 
“ਅਸੰਖ ਅਮਰ ਕਰਿ ਜਾਹਿ ਜੋਰ। ? (ਜੋਰ ਦਾ ਰਾਜ ਕਰ ਜਾਂਦੇ ਹਨ) 
= ਜਪੁ ੧, ੧੮:੩ (4) 
ਹੋਰ ਰੂਪ: 


ਜਾਰ ਕਲ 
“ਫਿਰਿ ਪਾਛੈ ਪਛੁਤਾਹੁਗੇ ਪ੍ਰਾਨ ਜਾਹਿੰਗੇ ਛੂਟਿ। ” (ਜਾਣਗੇ) 
- ਸਲੋ ਕਬ, ੪੨੨ (1366) 


ਜਾਂਹਿ - 
“ਬਿਨੁ ਹਰਿ ਭਜਨ ਜੇਤੇ ਕਾਮ ਕਰੀਅਹਿ ਤੇਤੇ ਬਿਰਥੇ ਜਾਂਹਿ। ” 

- ਸਾਰ ੫, ੯੫, ੧੧ (1222) 
(2) ਜਾਉ, ਗਮਨ ਕਰੋ 





1787 


“ਮੇਰੇ ਮਨ ਲੈ ਲਾਹਾ ਘਰਿ ਜਾਹਿ। ” (ਜਾਉ) 
- ਸਿਰੀ ੧, ੧੭, ੧”:੧ (20) 
“ਪੰਖੀ ਬਿਰਖ ਸੁਹਾਵੜੇ ਉਡਹਿ ਚਹੁ ਦਿਸਿ ਜਾਹਿ। ” (ਜਾਂਦੇ ਹਨ) 
- ਸਿਰੀ ੩, ੨੦, ੨:੧ (66) 
“ਜਾਹਿ ਬੈਕੁੰਠਿ ਨਹੀ ਸੰਸਾਰਿ।  (ਸਵਰਗਾਂ ਵਿਚ ਜਾਂਵੇ 
- ਰਾਮ ਕਬ, ੯, ੧੧੨ (971) 
“ਮੰਵਹੁ ਦੂਰਿ ਨ ਜਾਹਿ ਪਿਰਾ ਜੀਉ ਘਰਿ ਬੈਠਿਆ ਹਰਿ ਪਾਏ। ” (ਜਾਉ) 
- ਗਉ ੩, ਛੰਤ ੫, ੧:੨ (246) 
ਜਾਹਿ - 
“ਗੁਰ ਪੁਸਾਦਿ ਨਾਨਕ ਜਗੁ ਜੀਤਿਓ ਬਹੁਰਿ ਨ ਆਵਹਿ ਜਾਂਹਿ। ” 
- ਸਾਰ ੫, ੧੧੧, ੨:੨ (1225) 
“ਏਕਸ ਹਰਿ ਕੇ ਨਾਮ ਬਿਨੁ ਬਾਧੇ ਜਮ ਪੁਰਿ ਜਾਂਹਿ। ? 
- ਸਲੋ ਕਬ, ੩੪੨ (1366) 
(3) ਜਾ ਸਕਦਾ 
“ਤਾ ਕੇ ਅੰਤ ਨ ਪਾਏ ਜਾਹਿ। ” 
- ਜਪੁ ੧, ੨੪੧੮ (5) 
(4) ਦੂਰ ਹੋ/ਮਿਟ ਜਾਂਦੇ ਹਨ 
“ਦੇਖਿ ਦਰਸਨੁ ਮਨੁ ਸਾਧਾਂਰੈ ਪਾਪ ਸਗਲੇ ਜਾਹਿ। ”” 
- ਸਿਰੀ ੫, ੯੪, ੩:੧ (51) 
(5) ਭਾਵ ਰਖਦਾ ਹੈ 
“ਜਾਹਿ ਸਵਾਰੈ ਸਾਝ ਬਿਆਲ। ”” 
- ਗਉ ੧, ੧੧, ੩੧ (154) 
(6) ਤੁਰ ਜਾਣਾ ਭਾਵ ਮਰ ਜਾਣਾ 
“ਜਿਨ ਸਿਉ ਧੜੇ ਕਰਹਿ ਸੇ ਜਾਹਿ। ” 
- ਆਸਾ ੪, ੫੪, ੨੯੧ (366) 
(7) ਜਿਸ ਦੇ 
“ਕਲ ਮੈ ਏਕੁ ਨਾਮੁ ਕਿਰਪਾ ਨਿਧਿ ਜਾਹਿ ਜਧੈ ਗਤਿ ਪਾਵੈ । ” 
- ਸੋਰ ੯, ੫, ੨੧ (632) 


“ਤਿਨ ਐਥੇ ਓਥੈ ਮੁਖ ਉਜਲੇ ਹਰਿ ਦਰਗਹ ਪੈਧੇ ਜਾਹੀ। ? 
- ਸਿਰੀ ੪, ਵਾਰ ੧੪:੫ (89) 


- ਗਉ ੫, ਬਾਅ ੧੫:੬ (253) 


ਦੇ 
.। 


(2) ਜਾਂਦੇ (ਸਹਾਇਕ ਕ੍ਰਿਆ) 
“ਮਰਿ ਨ ਜਾਹੀ ਜਿਨਾ ਬਿਸਰਤ ਰਾਮ। ” 


- ਗਉ ਕਬ, ਅਸ ੩੮, ੧:"੨ (330) 





1768 


- ਗਉ ੫, ੧੧੧, ੧%":੧ (188) 


- ਮਲਾ ੧, ਵਾਰ ੨੦ਸ, ੧, ੧:੮ (1287) 
ਜਾਂਹੀ - 
“ਜਿਨ ਕਉ ਬਿਸਰੈ ਮੇਰੋ ਰਾਮੁ ਪਿਆਰਾ ਸੇ ਮੂਏ ਮਰਿ ਜਾਂਹੀ। ” 
- ਮਲਾ ੧, ੧੨, ੧:੨ (1269) 
(3) ਲੰਘਦਾ/ਲੰਘ ਜਾਂਦਾ ਹੈ 
““ਡਰਪਤ ਡਰਪਤ ਜਨਮ ਬਹੁਤੁ ਜਾਹੀ। ” 
- ਗਉ ੫, ੧੫੬, ੧":੨ (197) 
“ਜਾਨਿ ਅਜਾਨ ਭਏ ਹਮ ਬਾਵਰ ਸੋਚ ਅਸੋਚ ਦਿਵਸ ਜਾਹੀ। ” (ਲੰਘ ਗਏ) 
- ਸੋਰ ਰਵਿ, ੩, ੨:੧ (658) 
(4) ਜਾ ਸਕਦੇ 
“ਬੇਅੰਤ ਗੁਣ ਤੇਰੇ ਕਥੇ ਨ ਜਾਹੀ ਸਤਿਗੁਰ ਪੁਰਖ ਮੁਰਾਰੇ । ? 
- ਗਉ ੫. ਛੰਤ ੨, ੪:੫ (248) 
(5) ਮਿਟ ਜਾਂਦੇ/ਦੂਰ ਹੋ ਜਾਂਦੇ ਹਨ 
“ਪ੍ਰਭ ਸਰਨੀ ਆਈਐ ਸਰਬ ਫਲ ਪਾਈਐ ਸਗਲੇ ਦੁਖ ਜਾਹੀ। ? 
- ਆਸਾ ੫. ੧੪੮, ੨੯੧ (407) 


(1) ਜਾਵੋ, ਗਮਨ ਕਰੋ 
“ਨਾਨਕ ਹੁਕਮੀ ਆਵਹੁ ਜਾਹੁ । ” 
- ਜਪੁ ੧, ੨੦:੧੦ (4) 
(2) ਜਾਉ, ਜਾਵੋ (ਸਹਾਇਕ ਕ੍ਰਿਆ) 
“ਲੋਭ ਮੋਹ ਸਭ ਬੀਸਰਿ ਜਾਹੁ । ? 
- ਗਉ ਕਬ, ਥਿਤੀ ੯:੩ (343) 
“ਆਪਿ ਕਰਾਏ ਸਾਖਤੀ ਪਿਆਰਾ ਆਪਿ ਮਾਰੇ ਮਰਿ ਜਾਹੁ। ? (ਜਾਂਦੀ ਹੈ) 
- ਸੋਰ ੪, ੧, ੩੨ (604) 
“ਭਜਹੁ ਗੋਬਿੰਦ ਭੂਲਿ ਮਤ ਜਾਹੁ । ” (ਜਾਵੇਂ) 
- ਭੈਰ ਕਬ, ੯, ੧":੧ (1159) 


(1) ਜਾਂਦਾ, ਗਮਨ ਕਰਦਾ 
“ਜੋ ਏਕ ਛਾਡਿ ਅਨ ਕਤਹਿ ਨ ਜਾਹੂ। ? 
੍‌ - ਗਉ ੫, ਬਾਅ ੪:੬ (251) 
“ਉਆ ਕਾ ਸਰੁਪੁ ਦੇਖਿ ਮੋਹੀ ਗੁਆਰਨਿ ਮੋ ਕਉ ਛੋਡਿ ਨ ਆਉ ਨ ਜਾਹੁ ਰੇ।” 
੍‌੍ - ਗਉ ਕਬ, ੬੬, ੧:੨ (338) 
(2) ਜਿਸ ਦੇ 
“ਗੁਰ ਪ੍ਰਸਾਦਿ ਸਿਮਰਤ ਰਹੈ ਜਾਹੂ ਮਸਤਕਿ ਭਾਗ। ” 
- ਗਉ ੫, ਬਾਅ ੧੯੭ (254) 


“ਸਮਾ ਜਾਹੂ ਮਰਮੁ ਪਛਾਨਾ। ” (ਜਿਸ ਨੇ) 





1789 


- ਗਉ ੫. ਬਾਅ ੪੨੧ (259) 
(3) ਜਿਥੇ 
“ਲਲਾ ਲਾਵਉ ਅਉਖਧ ਜਾਹੂ । ” 

- ਗਉ ੫. ਬਾਅ ੪੫:੧ (259) 
““ਜਾਹੂ ਕਾਹੂ ਅਪੁਨੋ ਹੀ ਚਿਤਿ ਆਵੈ। ” (ਜਿਥੇ ਕਿਥੇ) 

- ਸਾਰ ੫. ੫੭, ੧":੧ (1215) 


“ਵਣਜਾਰੇ ਇਕ ਭਾਤੀ ਆਵਹਿ ਲਾਹਾ ਹਰਿ ਨਾਮੁ ਲੈ ਜਾਹੇ। ”” 


- ਆਸਾ ੪, ਛੰਤ ੮, ੩੫ (442) 


“ਕਹ ਬੈਸਹੁ ਕਹ ਰਹੀਐ ਬਾਲੇ ਕਹ ਆਵਹੁ ਕਹ ਜਾਹੋ । ”” 
- ਰਾਮ ੪, ਸਿਗੋ ੨:੩ (938) 


“ਸੋ ਕਿਉ ਮਨਹੁ ਵਿਸਾਰੀਐ ਜਾ ਕੇ ਜੀਅ ਪਰਾਣ। ”” 
- ਸਿਰੀ ੧, ੫, ੪:੧ (16) 


- ਬਸੰ ਕਬ, ੨, ੧":੧ (1193) 


“ਅਜੈ ਸੁ ਜਾਗਉ ਆਸ ਪਿਆਸੀ। ? (ਜਾਗ ਪਵਾਂ, ਸੁਚੇਤੰਨ ਹੋ ਜਾਵਾਂ) 
- ਆਸਾ ੧, ੨੬, ੩”":੧ (357) 


ਜਾਗਸਿ - 
“ਜਾਗਸਿ ਜੀਵਣ ਜਾਗਣਹਾਰਾ। ” (ਜਾਗਦਾ ਹੈ) 
- ਪੁਭਾ ੧, ੧੧, ੧੨ (1330) 
ਜਾਗਹਿ - 
“ਰਾਮ ਪਿਆਰੇ ਸਦਾ ਜਾਗਹਿ ਨਾਮੁ ਸਿਮਰਹਿ ਅਨਦਿਨੋ। ” (ਜਾਗਦੇ ਹਨ) 
- ਆਸਾ ੫, ਛੰਤ ੧੦, ੧:੩ (459) 
ਜਾਗਹੁ - 
“ਗੁਰ ਪੁਸਾਦਿ ਨਾਨਕ ਮਨਿ ਜਾਗਹੁ। ? (ਸੁਚੇਤ ਰਹੋ) 
- ਗਉਂ ੫. ਸੁਖ ੬, ੬:੧੦ (270) 


ਜਾਗਣ ਵਾਲਾ 
“ਜਾਗਸਿ ਜੀਵਣ ਜਾਗਣਹਾਰਾ। ”? 
- ਪ੍ਰਭਾ ੧, ੧੧, ੧":੧ (1330) 
ਜਾਗਦਾ, ਸੁਚੇਤੰਨ 
“ਹਉ ਸੁਤੀ ਪਿਰੁ ਜਾਗਣਾ ਕਿਸ ਕਉ ਪੂਛਉ ਜਾਇ। ” 





1790 


- ਸਿਰੀ ੧, ਅਸ ੨, ੮:੨ (54) 
ਹੋਰ ਰੂਪ: 
ਜਾਗਣੁ - 
“ਸਹਜੇ ਜਾਗਣੁ ਸਹਜੇ ਸੋਇ। ? (ਜਾਗਦੇ) 

- ਗਉਂ ੫, ਅਸ ੩, ੩:੧ (236) 


“ਉਠਤ ਬੈਠਤ ਸੋਵਤ ਜਾਗਤ ਹਰਿ ਧਿਆਈਐ ਸਗਲ ਅਵਰਦਾ ਜੀਉ। ”? 
੍‌੍ - ਮਾਝ ੫, ੨੪, ੧:੩ (101) 
'“ਸੂਤੇ ਕਉ ਜਾਗਤੁ ਕਹੈ ਜਾਗਤ ਕਉ ਸੂਤਾ। ” (ਜਾਗਦੇ) 
੍‌੍ ੍‌ - ਗਉਂ ੧, ਅਸ ੧੮, ੪:੧ (229) 
“ਰਾਜਨ ਕਿਉ ਸੋਇਆ ਤੁ ਨੀਦ ਭਰੇ ਜਾਗਤ ਕਤ ਨਾਹੀ ਰਾਮ। ” (ਜਾਗਦਾ) 
੍‌੍ - ਬਿਹਾ ੫, ਛੰਤ ੯, ੨:੧ (548) 
(1) ਚੇਤੰਨ, ਜਿਉਂਦਾ 
“ਸਤਿਗੁਰੁ ਜਾਗਤਾ ਹੈ ਦੇਉ । ”” 
- ਆਸਾ ਕਬ, ੧੪, ੧":੨ (479) 
(2) ਸੁਚੇਤੰਨ, ਜਾਗਦਾ 
“ਇਕੋ ਸਤਿਗੁਰੁ ਜਾਗਤਾ ਹੋਰੁ ਜਗੁ ਸੁਤਾ ਮੋਹਿ ਪਿਆਸਿ। ? 
੍‌੍ - ਵਡ ੪, ਵਾਰ ੧੭ਸ, ੩, ੨:੧ (592) 
ਹੋਰ ਰੂਪ: 
ਜਾਗੰਤਾ - 
“ਧਨ ਸੁਤੀ ਪਿਰੁ ਸਦ ਜਾਗੰਤਾ। ? (ਸੁਚੇਤ) 
੍‌੍ - ਸੂਹੀ ੫, ੫, ੨੨ (737) 


ਜਾਗਤੁ - 
“ਤੁਮਰੇ ਭਾਣੈ ਭਰਮਿ ਮੋਹਿ ਮੋਹਿਆ ਜਾਗਤੁ ਨਾਹੀ ਸੂਤਾ। ” 
- ਗਉਂ ੫, ੧੩੦", ੨੨ (207) 


“ਜਾਗਤੁ ਜਾਗਿ ਰਹੈ ਲਿਵ ਲਾਇ। ”” (ਜਾਗ ਦੇ) 
- ਬਿਲਾ ੧, ਥਿਤੀ ੧੫:੩ (840) 


“ਇਕ ਜਾਗੰਦੇ ਨਾ ਲਹੰਨਿ ਇਕਨਾ ਸੁਤਿਆ ਦੇਇ ਉਠਾਲਿ। ”” 
- ਸਿਰੀ ੪, ਵਾਰ ੨ਸ, ੧, ੧੨ (83) 


“ਜਜਾਗਨ ਤੇ ਸੁਪਨਾ ਭਲਾ ਬਸੀਐ ਪ੍ਰਭ ਸੰਗਿ। ? 
- ਬਿਲਾ ੫, ੬੧, ੧":੨ (816) 


- ਆਸਾ ੫, ੬2, ੧":੧ (387) 





1791 


“ਜਾਗਨਾ ਜਾਗਨੁ ਨੀਕਾ ਹਰਿ ਕੀਰਤਨ ਮਹਿ ਜਾਗਨਾ। ”” 
- ਮਾਰੂ ੫, ਅਸ ੪, ੫:੧ (1018) 
ਹੋਰ ਰੂਪ: 
ਜਾਗਨਿ - 
“ਈਤ ਉਤ ਨਹ ਡੋਲੀਐ ਹਰਿ ਸੇਵਾ ਜਾਗਨਿ ਰਾਮ। (ਸਾਵਧਾਨ ਰਹਿਣਾ) 
- ਬਿਲਾ ੫, ਛੰਤ ੪, ੪:੩ (848) 
ਜਾਗੰਨਿ - 
“ਸਤਿਗੁਰੁ ਸੇਵਨਿ ਜਾਗੰਨਿ ਸੇ ਜੋ ਰਤੇ ਸਚਿ ਨਾਮਿ ਗੁਣਤਾਸਿ। ” (ਜਾਗਦੇ ਹਨ) 
- ਵਡ ੪, ਵਾਰ ੧੭ਸ, ੩, ੨:੨ (592) 
ਜਾਗਨੁ - 
“ਜਾਗਨਾ ਜਾਗਨੁ ਨੀਕਾ ਹਰਿ ਕੀਰਤਨ ਮਹਿ ਜਾਗਨਾ। ? (ਸੁਚੇਤ ਹੋਣਾ) 
- ਮਾਰੂ ੫, ਅਸ ੪, ੫:੧ (1018) 
ਜਾਗੰਨਿ੍‌ - 
“ਜੋ ਜਾਗੰਨ੍੍‌ ਲਹੰਨਿ ਸੇ ਸਾਈ ਕੰਨੋ ਦਾਤਿ।” 
- ਸਲੋ ਫਰ, ੧੧੨੪੨ (1384) 
ਜਾਗ, ਨੀਂਦ ਦਾ ਅਭਾਵ ਭਾਵ ਗਿਆਨ ਵਾਲੀ ਅਵਸਥਾ 
“ਨਿਤ ਨਿਤ ਜਾਗਰਣੁ ਕਰਹੁ ਸਦਾ ਸਦਾ ਆਨੰਦੁ ਜਪਿ ਜਗਦੀਸ੍ੋਰਾ। ” 
- ਸਾਰ ੪, ੯, ੨੩ (1201) 
ਜਾਗਿਆ, ਸੁਚੇਤੰਨ ਹੋਇਆ, ਜਾਗ ਪਿਆ 
“ਜਨਮ ਜਨਮ ਕਾ ਸੋਇਆ ਜਾਗਾ। ” 
- ਗਉਂ ੫, ੯੬, ੧:੨ (184) 
ਜਗਾਏ, ਬਾਲੇ, ਪ੍ਰਜਵਲਤ ਕਰੇ 
“ਪਰਮ ਜੋਤਿ ਜਾਗਾਇ ਵਾਜਾ ਵਾਵਸੀ। ”” 
- ਸਲੋ ੧, ੧੪:੪ (1411) 
ਜਾਗੁਤ/ਸੁਚੇਤਨ ਅਵਸਥਾ ਵਿਚ ਲਿਆਉਣਾ, ਜਗਾਨਾ 
“ਸਿਮਰਿ ਸਿਮਰਿ ਸਿਮਰਿ ਗੁਰੁ ਅਪੁਨਾ ਸੋਇਆ ਮਨੁ ਜਾਗਾਈ। ” 
- ਸੂਹੀ ੪, ਅਸ ੧, ੨੩੧੧ (758) 
ਜਗਾਵੇ, ਸੁਚੇਤਨ ਕਰੇ 
“ਜਿਸ ਤੇ ਸੁਤਾ ਸੋ ਜਾਗਾਏ ਗੁਰਮਤਿ ਸੋਝੀ ਪਾਵਣਿਆ। ” 
- ਮਾਝ ੩, ਅਸ ੫. ੬:੩ (112) 
(1) ਮਸੂਲੀਆ, ਕਰ ਲੈਣ/ਲਾਣ ਵਾਲਾ 
“ਜਮੁ ਜਾਗਤਿ ਨਾਹੀ ਕਰੁ ਲਾਗੈ ਜਿਸੁ ਅਗਨਿ ਬੁਝੀ ਠਰੁ ਸੀਨਾ ਹੇ। ? 
- ਮਾਰੂ ੧, ਸੋਲਾ ੮, ੫:੩ (1028) 


ਹੋਰ ਰੂਪ: 
ਜਾਗਾਤੀ - 





1792 


“ਜਮੁ ਜਾਗਾਤੀ ਦੂਜੈ ਭਾਇ ਕਰੁ ਲਾਏ। ” 

- ਮਾਝ ੩, ਅਸ ੨੯, ੫੯੧ (127) 
(2) ਟੈਕਸ, ਮਸੂਲ 
“ਜਮੁ ਜਾਗਾਤਿ ਨ ਲਾਗਈ ਜੇ ਚਲੈ ਸਤਿਗੁਰ ਭਾਇ। ”? 

- ਸਲੋ ੧, ੯੩ (1411) 

(1) ਮਸੂਲੀਆ, ਕਰ ਲੈਣ/ ਲਾਣ ਵਾਲਾ, ਵੇਖੋ “ਜਾਗਾਤਿ” (1) 
ਹੋਰ ਰੂਪ: 
ਜਾਗਾਤੀਆ - 
“ਆਆਢੁ ਦਾਮੁ ਕਿਛੁ ਪਇਆ ਨ ਬੋਲਕ ਜਾਗਾਤੀਆ ਮੋਹਣ ਮੁੰਦਣਿ ਪਈ। ”” 
(ਮਸੂਲੀਆ ਦੇ ਮੂੰਹ ਬੰਦ ਹੋ ਗਏ) 

- ਤੁਖਾਂ ੪, ਛੰਤ ੪, ੫:੩ (1116) 


(2) ਮਸੂਲੀ, ਜਿਥੇ ਮਸੂਲ ਲਗਾ ਹੋਵੇ 
“ਜਹ ਲਾਲਚ ਜਾਗਾਤੀ ਘਾਟ। ” (ਮਸੂਲੀ ਪਤਨ) 


- ਆਸਾ ੫. ੯੧, ੨੨ (393) 


- ਆਸਾ ੩, ਅਸ ੨੫, ੧:੪ (423) 


“ਸੰਤ ਕ੍ਰਿਪਾ ਤੇ ਅਨਦਿਨੁ ਜਾਗਿ। ? 
- ਗਉ ੫. ਸੁਖ ੧, ੬:੯ (263) 
“ਅੰਤਰਿ ਗਾਵਉ ਬਾਹਰਿ ਗਾਵਉ ਗਾਵਉ ਜਾਗਿ ਸਵਾਰੀ। ” (ਜਾਗਦਿਆਂ) 
- ਆਸਾ ੫, ੧੨੨, ੧੧੧ (401) 
“ਜਾਗਿ ਲੇਹੁ ਰੇ ਮਨਾ ਜਾਗਿ ਲੇਹੁ ਕਹਾ ਗਾਫਲ ਸੋਇਆ। ” (ਸੁਚੇਤ/ ਖਬਰਦਾਰ ਹੋ 
ਜਾ) 
- ਤਿਲੰ ੯, ੨, ੧":੧ (726) 
ਹੋਰ ਰੂਪ: 
ਜਾਗਿਓ - 
“ਸਾਧ ਸੰਗਤਿ ਪਰਸਾਦਿ ਸੰਤਨ ਕੈ ਸੋਇਓ ਮਨੁ ਜਾਗਿਓ।  (ਜਾਗ/ਚੇਤੰਨ ਹੋ 
ਗਿਆ) 
- ਗਉਂ ੫, ੧੬੦", ੩:੨ (215) 
ਜਾਗਿਓਹਿ - 
“ਫਰੀਦਾ ਪਿਛਲ ਰਾਤਿ ਨ ਜਾਗਿਓਹਿ ਜੀਵਦੜੋ ਮੁਇਓਹਿ। ” (ਤੂੰ ਜਾਗਿਆ) 
- ਸਲੋ ਫਰ, ੧੦੭੧ (1383) 
ਜਾਗਿਆ - 
“ਉਲਟ ਭਈ ਜੀਵਤ ਮਰਿ ਜਾਗਿਆ। ” (ਜਾਗ ਗਿਆ ਸੁਚੇਤੰਨ ਹੋ ਗਿਆ) 
- ਗਉਂ ੧, ਅਸ ੧, ੩:੧ (221) 





1793 


“ਗੁਰ ਕੈ ਬਚਨਿ ਜਾਗਿਆ ਮੇਰਾ ਕਰਮੁ। ? (ਭਾਗ ਜਾਗ ਪਏ ਭਾਵ ਭਾਗ ਚੰਗੇ ਹੋ 
ਗਏ) 
- ਗਉ ੫, ਅਸ ੮, ੮:੧ (239) 
“ਪਰਾ ਪੂਰਬਲਾ ਅੰਕੁਰੁ ਜਾਗਿਆ। ” (ਬੀਜ ਫੁਟਿਆ/ਚੇਤੰਨ ਹੋ ਗਿਆ) 
- ਸੋਰ ੫, ੭੨, ੨੧ (627) 
ਜਾਗੀ - 
“ਗੁਣ ਗਾਵੈ ਅਨਦਿਨੁ ਨਿਤਿ ਜਾਗੀ। ? (ਜਾਗ ਕੇ) 
- ਮਾਝ ੫, ੫੦, ੨੨ (109) 
“ਮਿਟਿਓ ਅੰਧੇਰੁ ਮਿਲਤ ਹਰਿ ਨਾਨਕ ਜਨਮ ਜਨਮ ਕੀ ਸੋਈ ਜਾਗੀ। ” (ਜਾਗ 
ਪਈ) 
- ਗਉ ੫, ੧੧੯”, ੨੪੨ (204) 


(1) ਜਾਗ ਪਈ, ਜਾਗ ਕੇ, ਵੇਖੋ “ਜਾਗਿ? 
(2) ਜਗੀ, ਪ੍ਰਕਾਸ਼ਮਾਨ ਹੋਈ 
“ਗੁਰ ਸਾਖੀ ਅੰਤਰਿ ਜਾਗੀ। ” 
- ਸੋਰ ੧, ੧੨, ੨੧੧ (599) 
“ਸਾਖੀ ਜਾਗੀ ਗੁਰਮੁਖਿ ਜਾਣੀ। ” (ਸਿਖਿਆ ਪੁਗਟ ਹੋਈ ਹੈ) 
- ਰਾਮ ਬੇਣੀ, ੧, ੨:੪ (974) 
ਜਾਗੀਆ ---- ਜਾਗਦੀਆਂ ਹਨ 
“ਸੁਖ ਸਹਜਿ ਸੋਵਹਿ ਕਿਲਵਿਖ ਖੋਵਹਿ ਨਾਮ ਰਸਿ ਰੰਗ ਜਾਗੀਆ। ?” 
- ਬਿਹਾ ੫, ਛੰਤ ੪, ੩੪ (544) 
ਹੋਰ ਰੂਪ: 
ਜਾਗੀਐ - 
“ਕਰਿ ਦਾਸ ਦਾਸੀ ਤਜਿ ਉਦਾਸੀ ਕਰ ਜੋੜਿ ਦਿਨੁ ਰੈਣਿ ਜਾਗੀਐ। (ਭਾਵ ਸੇਵਾ 
ਵਿਚ ਹਾਜਰ ਰਹੀ ਏ) 
- ਆਸਾ ੫. ਛੰਤ ੭, ੩:੫ (457) 
ਜਾਗੀਲੇ - 
“ਸਤਸੰਗਤਿ ਸਹਸ ਸਾਰਿ ਜਾਗੀਲੇ ਗੁਰ ਬੀਚਾਰਿ ਨਿੰਮਰੀ ਭੂਤ ਸਦੀਵ ਪਰਮ 
ਪਿਆਰਿ। ” (ਜਾਗੀ ਰਹਿੰਦੀ ਹੈ) 
- ਸਵ ੨, ੨੩ (1391) 


ਜਾਂਗੁ - 
“ਮਨ ਮੇਰੇ ਅਨਦਿਨੁ ਜਾਗੁ ਹਰਿ ਚੇਤਿ। ” (ਜਾਗ ਕੇ) 
- ਸਿਰੀ ੩, ੫੪, ੨੧੧ (34) 


(1) ਜਾਗ ਕੇ, ਵੇਖੋ “ਜਾਗੀਆ? 
“ਜਾਗੁ ਰੇ ਮਨ ਜਾਗਨਹਾਰੇ। ” (ਉਠ, ਸੁਚੇਤੰਨ ਹੋ ਕੇ, ਹੋਸ਼ ਕਰ) 
- ਆਸਾ ੫, ੬2, ੧":੧ (387) 
(2) ਜਾਵੇਗਾ 
“ਹਉਮੈ ਰੋਗੁ ਭੂਮੁ ਕਟੀਐ ਨਾ ਆਵੈ ਨਾ ਜਾਗੂ । ” 
- ਸਿਰੀ ੫, ੮੫, ੨੩ (47) 





1794 


- ਰਾਮ ਕਬ, ੯, ੭:੩ (971) 


- ਸਿਰੀ ੫, ਅਸ ੨੭, ੫੨ (71) 


(1) ਸੁਚੇਤੰਨ ਹੋਏ, ਹੋਸ਼ ਵਿਚ ਆਏ 
“ਜੋ ਜਾਗੋ ਸੇ ਉਬਰੇ ਸੂਤੇ ਗਏ ਮੁਹਾਇ। ” 
- ਸਿਰੀ ੩, ੫੪, ੩:੧ (34) 
“ਸਗਲੀ ਰੈਣਿ ਸੋਈ ਅੰਧਿਆਰੀ ਗੁਰ ਕਿੰਚਤ ਕਿਰਪਾ ਜਾਗੇ। ? (ਹੋਸ਼ ਵਿਚ ਆਏ) 
- ਦੇਵ ੪, ੧, ੨੧੧ (527) 
ਹੋਰ ਰੂਪ: 
ਜਾਗੈ - 
“ਉਪਜੈ ਸਹਜੁ ਗਿਆਨ ਮਤੁ ਜਾਗੈ। ”” 
- ਸਿਰੀ ਕਬ, ੧, ੩:੩ (92) 
(2) ਪ੍ਰਗਟ/ਪ੍ਰਕਾਸ਼ਮਾਨ ਹੋਏ 
“ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ। ”” 
- ਰਾਮ ਬਸ, ੮:੧ (968) 
ਹੋਰ ਰੂਪ: 
ਜਾਗੈ - 
“ਗਿਆਨੁ ਧਿਆਨੁ ਜੁਗਤਿ ਸਚੁ ਜਾਗੇ। ” (ਸਚ ਦਾ ਪ੍ਰਕਾਸ਼ ਹੋਇਆ) 
- ਗਉ ੧, ਅਸ ੬, ੪:੨ (223) 
“ਅੰਤਰਿ ਜੋਤਿ ਸਬਦੁ ਧੁਨਿ ਜਾਗੈ ਸਤਿਗੁਰੁ ਝਗਰੁ ਨਿਬੇਰੈ। (ਧੁਨੀ ਉਠੇ) 
- ਗੂਜ ੧, ੨, ੩੨ (489) 
“ਸਰਬ ਨਿਰੰਤਰਿ ਏਕੋ ਜਾਗੇ। (ਇਕੋ ਹਰੀ ਪ੍ਰਕਾਸ਼ ਕਰ ਰਿਹਾ ਹੈ) 
- ਸੂਹੀ ੫, ੨੯, ੩੨੧ (743) 
(3) ਜਾਗਦਾ ਹੈ ਭਾਵ ਜਾਗਦੀ ਜੋਤ ਹੈ 
“ਬਾਬਾ ਗੋਰਖੁ ਜਾਗੈ। ” 
- ਰਾਮ ੧, ੪, ੧":੧ (877) 


“ਕਾਇਆ ਕੜਾਸਣੁ ਮਨੁ ਜਾਗੋਟੀ। ”” 
- ਰਾਮ ੧, ਸਿਗੋ ੧੧੨ (939) 


“ਭੈ ਭਾਇ ਜਾਗੇ ਸੇ ਜਨ ਜਾਗੂਣ ਕਰਹਿ ਹਉਮੈ ਮੈਲੁ ਉਤਾਰਿ । ? 
- ਪੁਭਾ ੩, ਅਸ ੨, ੧੧ (1346) 
ਹੋਰ ਰੂਪ: 





1795 


“ਹਉਮੈ ਵਿਚਿ ਜਾਗੁਣੁ ਨ ਹੋਵਈ ਹਰਿ ਭਗਤਿ ਨ ਪਵਈ ਥਾਇ। ” 
- ਪ੍ਰਭਾ ੩, ਅਸ ੨, ੪:੧ (1346) 


“ਜਾਗ੍ਹਾ ਮਨੁ ਕਵਲੁ ਸਹਜਿ ਪਰਕਾਸ੍ਹਾ ਅਭੈ ਨਿਰੰਜਨੁ ਘਰਹਿ ਲਹਾ। ” 
- ਸਵ ੪, ਕਲ ੩:੨ (1396) 


- ਗਉਂ ੧, ੮, ੨:੧ (153) 
“ਹਰਿ ਨਾਮਾ ਜਸੁ ਜਾਚਉ ਨਾਉ। ” (ਮੰਗਦਾ ਹਾਂ) 
- ਆਸਾ ੧, ੨੦, ੧੩ (355) 
ਹੋਰ ਰੂਪ: 
ਜਾਚੰਉ - 
“ਸੇਵੀ ਸਾਹਿਬੁ ਆਪਣਾ ਅਵਰੁ ਨ ਜਾਚੰਉ ਕੋਇ। 
- ਧਨਾ ੧, ੧, ੪:੧ (660) 
ਜਾਚਹਿ - 
“ਹਰਿ ਜੀਉ ਸੋਈ ਕਰਹਿ ਜਿ ਭਗਤ ਤੇਰੇ ਜਾਚਹਿ ਏਹੁ ਤੇਰਾ ਬਿਰਦੁ । ? 
(ਮੰਗਦੇ/ਚਾਹੁੰਦੇ/ਲੋਚਦੇ ਹਨ) 
- ਆਸਾ ੫, ੧੪੦, ੪੧੧ (406) 
“ਜਿਹ ਤੂ ਜਾਚਹਿ ਸੋ ਤ੍ਰਿਭਵਨ ਭੋਗੀ। ” (ਜਿਸ ਮਾਇਆ ਨੂੰ ਤੂੰ ਮੰਗਦਾ ਹੈ) 
- ਬਿਲਾ ਕਬ, ੮, ੨੧ (857) 
ਜਾਚਹੁ - 
“ਤਿਹ ਜਨ ਜਾਚਹੁ ਜਗਤ ਪਰ ਜਾਨੀਅਤੁ ਬਾਸੁਰ ਰਯਨਿ ਬਾਸੁ ਜਾ ਕੋ ਹਿਤੁ ਨਾਮ 


- ਸਵ ੫. ਮਥੁ ੩੧ (1408) 


- ਗਉ ੫. ਸੁਖ ੨੦, ੧:੧ (289) 


“ਨਾਨਕੁ ਜਾਚਕੁ ਦਰਿ ਤੇਰੈ ਪ੍ਰਭ ਤੁਧਨੋ ਮੰਗੈ ਦਾਨੁ । ” (ਮੰਗਤਾ) 
- ਗਉਂ ੫, ੧੭੨", ੪੨ (218) 


ਜਾਚੰਗਨਾ --- ਭਿਖਿਆ, ਦਾਨ 
“ਹਰਿ ਦਾਤਾ ਜੀਅ ਜੰਤ ਭੇਖਾਰੀ ਜਨੁ ਬਾਛੇ ਜਾਚੰਗਨਾ । ? 
- ਮਾਰੂ ੫, ਸੋਲਾ ੯, ੧:੩ (1080) 





1796 


“ਮਾਨੁਖ ਕਉ ਜਾਚਤ ਸ੍ਮੁ ਪਾਈਐ ਪ੍ਰਭ ਕੈ ਸਿਮਰਨਿ ਮੋਖ। ? 
- ਧਨਾ ੫, ੫੦, ੧":੨ (682) 
ਹੋਰ ਰੂਪ: 
ਜਾਚੰਤ - 
“ਨਾਮ ਦਾਨੁ ਜਾਚੰਤ ਨਾਨਕ ਦੈਨਹਾਰ ਗੁਰ ਗੋਪਾਲਾ। ” (ਮੰਗਦਾ ਹੈ) 
- ਸਸ ੫, ੧੪੦੩ (1355) 
ਜਾਚੰਤਿ - 
“ਜਾਚੰਤਿ ਨਾਨਕ ਕ੍ਰਿਪਾਲ ਪ੍ਰਸਾਦੰ ਨਹ ਬਿਸਰੰਤਿ ਨਹ ਬਿਸਰੰਤਿ ਨਾਰਾਇਣਹ 
(ਮੰਗਦਾ ਹੈ) 
- ਸਸ ੫, ੨੧੬ (1356) 
ਜਾਚੰਦੀ - 
ਵਿ ਸਾ ਸਾਰੁ ਜੋ ਜਾਚੰਦੀ ਹੇਕੜੋ। ” (ਮੰਗਦੀ) 
- ਗਉਂ ੫. ਵਾਰ ੧੪ਸ, ੫. ੧:੧ (321) 


“ਸਾਧ ਤੇਰੇ ਕੀ ਜਾਚਨਾ ਵਿਸਰੁ ਨ ਸਾਸਿ ਗਿਰਾਸਿ। ? 


- ਆਸਾ ੫. ਅਸ ੨. ੭੧੧ (431) 


€) 


“ਜਾਚੜੀ ਸਾ ਸਾਰੁ ਜੋ ਜਾਚੰਦੀ ਹੇਕੜੋ । ? 


- ਗਉਂ ੫. ਵਾਰ ੧੪ਸ, ੫. ੧:੧ (321) 


4 ੪ 


“ਤੁਧੁ ਬਿਨੁ ਅਵਰੁ ਨ ਕੋਈ ਜਾਚਾ ਗੁਰ ਪਰਸਾਦੀ ਤੂੰ ਪਾਵਣਿਆ। ” 
- ਮਾਝ ੪, ਅਸ ੩੪, ੪:੩ (130) 


2 


“ਸਿਧ ਸਮਾਧੀ ਅੰਤਰਿ ਜਾਚਹਿ ਰਿਧਿ ਸਿਧਿ ਜਾਚਿ ਕਰਹਿ ਜੈਕਾਰ। ? 
- ਗੂਜ ੧, ਅਸ ੨, ੬:੧ (504) 


ਜਾਚਿਆ ---- ਮੰਗਿਆਂ 
“ਅਨਭਉ ਬਿਸਰਿ ਗਏ ਪ੍ਰਭੁ ਜਾਚਿਆ ਹਰਿ ਨਿਰਮਾਇਲੂ ਸੰਗੀ। ? 
- ਸਾਰ ੧, ਅਸ ੨, ੧੧੨ (1232) 
ਮੰਗਤਾ, ਮੰਗਣ ਵਾਲਾ 
“ਤਿਨ ਕੀ ਸੰਗਤਿ ਦੇਹਿ ਪ੍ਰਭ ਮੈ ਜਾਚਿਕ ਕੀ ਅਰਦਾਸਿ । ”” 
- ਸਿਰੀ ੧, ੭੦, ੪:੨ (42) 
ਜਾਚਿਕਹ ---- ਮੰਗਦੇ ਹਨ 
“ਗੁਣ ਨਿਧਾਨ ਸਿਮਰੰਤਿ ਨਾਨਕ ਸਫਲ ਜਾਚੰਤ ਜਾਚਿਕਹ। ” 
- ਸਸ ੫, ੪੩:੪ (1357) 





1797 


“ਤੁ ਦਾਤੌ ਹਮ ਜਾਚਿਕਾ ਹਰਿ ਦਰਸਨ ਦੀਜੈ । ” 
- ਆਸਾ ੧, ੧੫. ੧":੧ (419) 


- ਮਾਝ ੫, ੪੫, ੪੧੨ (107) 


2 


ਮੰਗਾਂ 
“ਕਿਸੁ ਹਉ ਜਾਚੀ ਕਿਸੁ ਆਰਾਧੀ ਜਾ ਸਭੁ ਕੋ ਕੀਤਾ ਹੋਸੀ। ”” 
- ਸੋਰ ੫, ੧, ੧:੧ (608) 

“ਅਉਹਠਿ ਹਸਤ ਮਹਿ ਭਿਖਿਆ ਜਾਚੀ ਏਕ ਭਾਇ ਲਿਵ ਲਾਗੀ। ” (ਮੰਗੀ) 

- ਪ੍ਰਭਾ ੧, ੧੬, ੧":੨ (1332) 
ਹੋਰ ਰੂਪ: 
ਜਾਚੀਐ - 
“ਦੀਨ ਦਇਆਲ ਪ੍ਰਸੰਨ ਪੂਰਨ ਜਾਚੀਐ ਰਜ ਸਾਧ। ” (ਮੰਗੀਏ) 


- ਗੂਜ ੫, ਅਸ, ੨, ੪੨੨ (508) 


ਜਾਚ - 
“ਸਗਲ ਜੀਅ ਜਾ ਕਉ ਆਰਾਧਹਿ ਤਾਹੂ ਕਉ ਤੂੰ ਜਾਚੁ। ” (ਮੰਗ) 
- ਗੂਜ ੫, ੨੩, ੧੨ (500) 
ਜਾਚੇ - 
“ਤੁਮ ਦਇਆਲ ਸਰਣਿ ਪ੍ਰਤਿਪਾਲਕ ਮੋ ਕਉ ਦੀਜੈ ਦਾਨੁ ਹਰਿ ਹਮ ਜਾਚੇ । ? 


(ਮੰਗਦੇ ਹਾਂ) 


- ਗਉਂ ੪, ੫੫, ੩:੧ (169) 
“ਬਿਨੁ ਹਰਿ ਜਾਚੇ ਭਗਤਿ ਨ ਨਾਮੁ। ? (ਮੰਗਿਆ) 
- ਗਉਂ ੧, ਅਸ ੧੨, ੩:੩ (226) 
“ਤੁਮ ਤਉ ਜਾਚੇ ਭੂਪਤਿ ਰਾਜੇ ਹਰਿ ਸਉ ਮੋਰ ਧਿਆਨਾ। ” (ਮੰਗਦਾ ਹੈ) 
- ਆਸਾ ਕਬ, ੨੬, ੩੨ (482 


- ਮਾਝ ੫, ੪੫, ੪੧੨ (107) 


“ਤਉ ਜੇਵਡੁ ਦਾਤਾਰ ਨ ਕੋਈ ਜਾਚਕੁ ਸਦਾ ਜਾਚੋਵੈ । ” 
- ਰਾਮ ੫. ਵਾਰ ੧੬ਸ, ੫. ੧:੨ (964) 


(1) ਜੰਵ ਦਾ ਮਾਲਕ, ਭਾਵ ਲਾੜਾ 
“ਜਾਵੀ ਨਾਉ ਨਰਹ ਨਿਹਕੇਵਲੂ ਰਵਿ ਰਹਿਆ ਤਿਹੁ ਲੋਈ। ” 
- ਸੂਹੀ ੧, ਛੰਤ ੧, ੩:੪ (763) 
(2) ਜੰਵ ਵਿਚ ਸ਼ਾਮਲ ਹੋਣ ਵਾਲਾ, ਬਰਾਤੀ 
“ਆਪੇ ਜਾਵੀ ਆਪੇ ਮਾਵੀ ਆਪਿ ਸੁਆਮੀ ਆਪਿ ਦੇਵਾ। ” 
- ਆਸਾ ੫, ਛੰਤ ੧, ੨:੪ (452) 





1798 


ਹੋਰ ਰੂਪ: 
ਜਾਵੀਆਂ - 
“ਮਿਲਿ ਸੰਤ ਆਏ ਪ੍ਰਭ ਧਿਆਏ ਬਣੇ ਅਚਰਜ ਜਾਵੀਆ। ” 
- ਬਿਲਾ ੫, ਛੰਤ ੧, ੩:੩ (846) 


“ਖਟ ਕਰਮ ਕਿਰਿਆ ਕਰਿ ਬਹੁ ਬਹੁ ਬਿਸਥਾਰ ਸਿਧ ਸਾਧਿਕ ਜੋਗੀਆ ਕਰਿ ਜਟ 
ਜਟਾ ਜਟ ਜਾਟ। ” 
- ਕਾਨ ੪, ੧੦, ੧੧ (1297) 


ਨਿਮਾਣਾ ਜਿਹਾ ਜੱਟ/ਕਿਸਾਨ/ਵਾਹੀ ਕਰਨ ਵਾਲਾ 
“ਇਹ ਬਿਧਿ ਸੂਨਿ ਕੈ ਜਾਟਰੋ ਉਠਿ ਭਗਤੀ ਲਾਗਾ। ” 
- ਆਸਾ ਧੰਨਾ, ੨, ੪:੧ (488) 


“ਆਗੈ ਘਾਮ ਪਿਛੈ ਰੁਤਿ ਜਾਡਾ। ” 
- ਤੁਖਾ ੧, ਬਾਰਾ ੧੧:੪ (1109) 
(1) ਗਮਨ, ਜਾਣਾ 
“ਆਵਣ ਜਾਣ ਰਹੈ ਵਡਭਾਗੀ ਨਾਨਕ ਪੂਰਨ ਆਸਾ ਜੀਉ। ” (ਭਾਵ ਮਰਨ) 
- ਮਾਝ ੫, ੩੮, ੪੧੨ (105) 
“ਧਨੁ ਗਇਆ ਤਾ ਜਾਣ ਦੇਹਿ ਜੇ ਰਾਚਹਿ ਰੰਗਿ ਏਕ। ” (ਚਲੇ ਜਾਣ ਦੇਉ) 
- ਰਾਮ ੧, ਓਅੰ ੩੬:੩ (934) 
(2) ਜਾਣੇ ਜਾਣਾ, ਸਮਝੇ ਜਾਣ 
“ਨਾਨਕ ਜੁਗਿ ਜੁਗਿ ਜਾਣ ਸਿਜਾਣਾ ਰੋਵਹਿ ਸਚੁ ਸਮਾਲੇ। ” 
- ਵਡ ੧, ਅਲਾ ੫. ੪:੬ (582) 


“ਮਾਰਗੁ ਪੰਥੁ ਨ ਜਾਣਉ ਵਿਖੜਾ ਕਿਉ ਪਾਈਐ ਪਿਰੁ ਪਾਰੇ। ”” 
- ਤੁਖਾਂ ੧, ਛੰਤ ੪, ੩:੪ (1111) 
ਜਾਣੀਅਹਿ --- ਸਮਝੋ, ਮੰਨੋ 
“ਤੇ ਨਰ ਵਿਰਲੇ ਜਾਣੀਅਹਿ ਜਿਨ ਅੰਤਰਿ ਗਿਆਨੁ ਮੁਰਾਰਿ। ” 
- ਪ੍ਰਭਾ ੧, ੧੩, ੪:੨ (1331) 
ਜਾਣਦਾ ਹੈ 
“ਸਦਾ ਚਾਇ ਹਰਿ ਭਾਇ ਪ੍ਰੇਮ ਰਸੁ ਆਪੇ ਜਾਣਇ। ”” 
- ਸਵ ੪, ਕਲ ੫:੩ (1397) 


ਹੋਰ ਰੂਪ: 
ਜਾਣਈ - 
“ਗੁਰ ਕਉ ਜਾਣਿ ਨ ਜਾਣਈ ਕਿਆ ਤਿਸੁ ਚਜੁ ਅਚਾਰੁ। ” (ਜਾਣਦਾ) 
- ਸਿਰੀ ੧, ੧੩, ੩:੧ (19) 





1799 


“ਜਿਨਿ ਕੀਤਾ ਤਿਸਹਿ ਨ ਜਾਣਈ ਮਨਮੁਖ ਪਸੁ ਨਾਪਾਕ। ” (ਜਾਣਦਾ, ਪਛਾਣਦਾ, 
ਅਹਿਸਾਨ ਮੰਨਦਾ) 
- ਸਿਰੀ ੫, ੮੪, ੨:੩ (47) 
“ਕੀਮਤਿ ਕੋਇ ਨ ਜਾਣਈ ਕੋ ਨਾਹੀ ਤੋਲਣਹਾਰੁ । (ਜਾਣਦਾ, ਗਿਆਨ ਨਹੀਂ) 
- ਮਾਝ ੫, ਦਿਨ ੨੮ (137) 
“ਖੁਧਿਆਵੰਤੁ ਨ ਜਾਣਈ ਲਾਜ ਕੁਲਾਜ ਕੁਬੋਲੁ। (ਜਾਣਦਾ, ਪਰਵਾਹ ਕਰਦਾ) 
- ਗਉ ੪, ਵਾਰ ੩੨ਸ, ੫. ੨:੧ (317) 
“ਪਿਰ ਕੀ ਸਾਰ ਨ ਜਾਣਈ ਦੂਜੇ ਭਾਇ ਪਿਆਰੁ। ” (ਸੋਝੀ) 
- ਸੋਰ ੪, ਵਾਰ ੨੪ਸ, ੩, ੨:੨ (652) 
“ਦੇਖੈ ਸੁਣੇ ਨ ਜਾਣਈ ਮਾਇਆ ਮੋਹਿਆ ਅੰਧੁ ਜੀਉ। ” (ਸਮਝਦਾ) 
- ਸ਼ੂਹੀ ੫, ਅਸ ੩, ੨:੧ (760) 
ਜਾਣਏ - 
“ਕਰਿ ਬੈਰਾਗੁ ਤੂੰ ਛੋਡਿ ਪਾਖੰਡੁ ਸੋ ਸਹੁ ਸਭੁ ਕਿਛੁ ਜਾਣਏ। ” (ਜਾਣਦਾ ਹੈ) 
- ਆਸਾ ੩, ਛੰਤ ੭, ੨:੩ (440) 


“ਜੇ ਜਾਣਸਿ ਬੁਹਮੰ ਕਰਮੰ। ” 

- ਆਸਾ ੧, ਵਾਰ ੧੪ਸ, ੧, ੨:੭ (470) 
ਹੋਰ ਰੂਪ: 
ਜਾਣਸੀ - 


“ਦਰਗਹ ਨਾਮੁ ਹਦੂਰਿ ਗੁਰਮੁਖਿ ਜਾਣਸੀ। ” (ਸਮਝਦਾ/ਜਾਣਦਾ ਹੈ) 
- ਆਸਾ ੧, ਅਸ ੨੧, ੪੯੧ (422) 


ਜਾਣਹ - 
“ਕਿਆ ਹਮ ਕਥਹ ਕਿਛੁ ਕਥ ਨਹੀ ਜਾਣਹ ਪ੍ਰਭ ਭਾਵੈ ਤਿਵੈ ਬ੍ਰੋਲਾਨ। ? 
- ਸਾਰ ੫, ੨, ੫੧ (1203) 
ਜਾਣਹਾ - 
“ਹਮ ਮੂਰਖ ਕਿਛੂਅ ਨਾ ਜਾਣਹਾ ਕਿਵ ਪਾਵਹ ਪਾਰੋ। ” (ਜਾਣਦੇ) 
- ਆਸਾ ੪, ਛੰਤ ੧੭, ੩:੩ (450) 
ਜਾਣਹਿ - 
ਕਸ ਚਿਤੁ ਗੁਪਤੁ ਲਿਖਿ ਜਾਣਹਿ ਲਿਖਿ ਲਿਖਿ ਧਰਮੁ ਵੀਚਾਰੇ। ” (ਜਾਣਦੇ ਹਨ) 
- ਜਪੁ ੧, ੨੭੫ (6) 
“ਤਾ ਤੂ ਮੁਲਾ ਤਾ ਤੂ ਕਾਜੀ ਜਾਣਹਿ ਨਾਮੁ ਖੁਦਾਈ। ” (ਜਾਣਦਾ ਹੈ, ਵਾਕਫ ਹੈ) 
- ਸਿਰੀ ੧, ੨੮, ੨:੧ (24) 
“ਰਾਜਨੁ ਜਾਣਹਿ ਆਪਣਾ ਦਰਿ ਘਰਿ ਠਾਕ ਨ ਹੋਇ। ” (ਆਪਣਾ ਰਾਜਾ ਸਮਝਦੇ 
ਹਨ) 
- ਸਿਰੀ ੧, ਅਸ ੬, ੮:੨ (57) 
“ਖਿਨ ਭੰਗੁਨਾ ਕੈ ਮਾਨਿ ਮਾਤੇ ਅਸੁਰ ਜਾਣਹਿ ਨਾਹੀ। ” (ਸਮਝਦੇ ਨਹੀਂ) 
- ਆਸਾ ੫, ੧੫੨, ੧":੨ (408) 
“ਸੁਣਿ ਬਾਵਰੇ ਮਤੁ ਜਾਣਹਿ ਪ੍ਰਭੁ ਮੈ ਪਾਇਆ। ” (ਸਮਝੇ) 
- ਸੂਹੀ ੫, ਛੰਤ ੧, ੪:੧ (777) 





1600 


ਜਾਣਹੀ - 
“ਦਰਿ ਸੇਵਕੁ ਦਰਵਾਨੁ ਦਰਦੁ ਤੂੰ ਜਾਣਹੀ। ” (ਜਾਣਦਾ) 
- ਆਸਾ ੧, ਅਸ ੨੧. ੩੧ (422) 
ਜਾਣਹੁ - 
“ਭਾਈ ਰੇ ਇਉ ਸਿਰਿ ਜਾਣਹੁ ਕਾਲੂ। ” (ਸਮਝੋ) 
- ਸਿਰੀ ੧, ਅਸ ੪, ੧2੨ (55) 
“ਤੁਮਰੇ ਕਰਤਬ ਤੁਮ ਹੀ ਜਾਣਹੁ ਤੁਮਰੀ ਓਟ ਗੋਪਾਲਾ ਜੀਉ। ” (ਜਾਣਦਾ ਹੈ) 

- ਮਾਝ ੫. ੩੩, ੧੧ (104) 
ਕੋਈ ਜਾਣਹੁ ਮਾਸ ਕਾਤੀ ਕੈ ਕਿਛੁ ਹਾਥਿ ਹੈ ਸਭ ਵਸਗਤਿ ਹੈ ਹਰਿ ਕੇਰੀ। ? 
(ਸਮਝੇ) 

- ਗਉ ੪, ੫੧, ੩:੨ (168) 
“ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ। ” (ਸਮਝੋ ਭਾਵ ਵੇਖੋ) 

- ਆਸਾ ੧, ੩. ੧੧ (349) 
“ਜੋ ਇਹੁ ਜਾਣਹੁ ਸੋ ਇਹੁ ਨਾਹਿ। ” (ਇਸ ਨੂੰ ਸਮਝਦੇ ਹੋ) 

੍‌੍ - ਰਾਮ ੫, ੧੦, ੪:੧ (885) 
“ਕਢਿ ਕਸੀਦਾ ਪਹਿਰਹਿ ਚੋਲੀ ਤਾ ਤੁਮ ਜਾਣਹੁ ਨਾਰੀ। ” (ਆਖੀ, ਸਮਝੀ ਜਾ 
ਸਕਦੀ ਹੈ) 

- ਬਸੰ ੧, ੧੦, ੨੧ (1171) 


ਜਾਣਹੂ - 
“ਸੋਇਆ ਕਉ ਕਿਆ ਰੋਵਹੁ ਰੋਇ ਨ ਜਾਣਹੂ । ” (ਜਾਣਦੇ) 


- ਆਸਾ ੧, ਅਸ ੧੬, ੩੧ (419) 
ਜਾਣਹੇ - 
“ਅੰਤੋ ਨ ਪਾਇਆ ਕਿਨੈ ਤੇਰਾ ਆਪਣਾ ਆਪੁ ਤੂ ਜਾਣਹੇ। ” (ਸਮਝ) 
- ਰਾਮ ੩, ਅਨੰ ੧੨੨ (918) 
“ਮੈਲੁ ਪਰਹਰਿ ਸਬਦੁ ਨਿਰਮਲੁ ਮਹਲੁ ਘਰੁ ਸਚੁ ਜਾਣਹੇ । ” (ਸਮਝ ਲੈ, ਭਾਵ ਲੱਭ 
ਲੈ) 
- ਤੁਖਾਂ ੧, ਛੰਤ ੬, ੪:੪ (1113) 
ਜਾਣੰਤ - 
“ਅਚੇਤ ਮੁੜਾ ਨ ਜਾਣੰਤ ਘਟੰਤ ਸਾਸਾ ਨਿਤ ਪਰਤੇ । ” (ਜਾਣਦਾ) 
੍‌੍ - ਸਸ ੫, ੬੧:੧ (1359) 


“ਜਿਨਿ ਪ੍ਰੀਤਿ ਲਾਈ ਸੋ ਜਾਣਤਾ ਹਮਰੈ ਮਨਿ ਚਿਤਿ ਹਰਿ ਬਹੁਤੁ ਪਿਆਰਾ। ” 
- ਗਉ ੪, ੪੯, ੧੨ (167) 
ਹੋਰ ਰੂਪ: 
ਜਾਣੰਤਿ - 
“ਇਕਨਾ ਨਾਦ ਨ ਬੇਦ ਨ ਗੀਅ ਰਸੁ ਰਸ ਕਸ ਨ ਜਾਣੰਤ। ? 
- ਸਾਰ ੪, ਵਾਰ ੨੨ਸ, ੧, ੨:੪ (1246) 


(1) ਗਿਆਤਾ ਹੈ, ਵਾਕਫ ਹੈ, ਜਾਣੂੰ ਹੈ 





16801 


“ਮੇਰਾ ਪੁਭੁ ਸਭੁ ਕਿਛੁ ਜਾਣਦਾ। ” 
- ਸਿਰੀ ੧, ਅਸ ੨੮, ੧੭੨ (72) 


“ਇਹੁ ਹਰਿ ਰਸੁ ਸੇਈ ਜਾਣਦੇ ਜਿਉ ਗੂੰਗੇ ਮਿਠਿਆਈ ਖਾਈ। ” 
- ਗਉਂ ੪, ਵਾਰ ੧੮:੪ (311) 
ਜਾਣਦੋ - 
“ਸਾਈ ਨਾਮੁ ਅਮੋਲ ਕੀਮ ਨ ਕੋਈ ਜਾਣਦੋ । ”” 
- ਸਿਰੀ ੫, ਛੰਤ ੩, ੫, ੩:੧ (81) 
(2) ਆਉਂਦਾ (ਭਾਵ) 
“ਹਉ ਆਪਹੁ ਬੋਲ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ। ”” (ਭਾਵ ਸਮਝ 
ਨਹੀਂ) 
- ਸੂਹੀ ੫, ਕੁਚ ੩:੧੦ (763) 
ਜਾਣਦੇ ਹਨ, ਵਾਕਫ ਹਨ, ਨੂੰ ਪਤਾ ਹੈ, ਸਮਝ ਦੇ 
“ਜਿਨਾ ਅੰਦਰਿ ਉਮਰਥਲ ਸੇਈ ਜਾਣਨਿ ਸੁਲੀਆ। ”? 
__- ਗਉ ੪, ਵਾਰ ੧੯ਸ, ੪, ੧:੧ (311) 
““ਪਾਖੰਡੁ ਵਰਤਿਆ ਹਰਿ ਜਾਣਨਿ ਦੂਰਿ। ” (ਸਮਝਦੀਆਂ ਹਨ) 
- ਰਾਮ ੩, ੧, ੨:੨ (880) 


ਹੋਰ ਰੂਪ: 


ਜਾਣਨੀ - 
“ਮਨਮੁਖ ਨਾਮੁ ਨ ਜਾਣਨੀ ਵਿਣੁ ਨਾਂਵੈ ਪਤਿ ਜਾਇ। ? (ਜਾਣਦੇ) 
- ਸਿਰੀ ੩, ੩੮, ੨੧ (28) 
“ਮਨਮੁਖ ਹੁਕਮੁ ਨ ਜਾਣਨੀ ਤਿਨ ਮਾਰੇ ਜਮ ਜੰਦਾਰੁ। ? (ਸਮਝ ਕੇ) 
- ਸਿਰੀ ੪, ਵਾਰ ੧੮ਸ, ੩, ੨:੫ (90) 
“ਬਾਲਕ ਬਿਰਧਿ ਨ ਜਾਣਨੀ ਤੋੜਨਿ ਹੇਤੁ ਪਿਆਰੋ। ” (ਨਿਖੇੜਾ ਨਹੀ ਕਰਦੇ) 
- ਵਡ ੧, ਅਲਾ ੩, ੪:੪ (580) 
“ਮਨਮੁਖ ਮੂਲੂ ਨ ਜਾਣਨੀ ਮਾਣਸਿ ਹਰਿ ਮੰਦਰੁ ਨ ਹੋਇ। ” (ਮੂਲ ਨਹੀ" ਪਛਾਣਦੇ) 
- ਪੁਭਾ ੩, ਅਸ ੧, ੨:੨ (1346) 
“ਮਨਹੁ ਜਿ ਅੰਧੇ ਘੂਪ ਕਹਿਆ ਬਿਰਦੁ ਨ ਜਾਣਨੀ। ” (ਕੀਤੇ ਉਪਦੇਸ਼ ਦੀ ਲਾਜ 
ਨਹੀ ਪਾਲਦੇ) 
- ਸਲੋ ੧, ੧੫:੧ (1411) 
ਜਾਣੰਨ੍ - 
“ਸਾਕਤ ਮੁਠੇ ਦੁਰਮਤੀ ਹਰਿ ਰਸੁ ਨ ਜਾਣੰਨਿ। ? (ਜਾਣਦੇ) 
- ਬਿਲਾ ੪, ਵਾਰ ੧੨ਸ, ੩, ੧:੩ (854) 
ਜਾਣਨੀ - 
“ਜਿਨਿ ਕੀਤੇ ਤਿਸੈ ਨ ਜਾਣਨੀ ਬਿਨੁ ਨਾਂਵੈ ਸਭਿ ਚੋਰ। ? (ਜਾਣਦੇ) 
- ਆਸਾ ੩, ਅਸ ੩੧, ੬੨ (427) 





1602 


“ਜੀਆ ਅੰਦਰਿ ਜੀਉ ਸਭੁ ਕਿਛੁ ਜਾਣਲਾ। ?? 
- ਰਾਮ ੫, ਵਾਰ ੧੮:੩ (965) 
(1) ਜਾਣਦਾ, ਹੋਵਾਂ, ਗਿਆਤਾ ਹੋਵਾਂ 
“ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ। ” 
- ਜਪੁ ੧, ੫੯੯ (2) 
“ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧੁ ਬਿਨੁ ਅਵਰੁ ਨ ਜਾਣਾ। ” (ਜਾਣਦਾ) 
- ਆਸਾ ੪, ਸੋਦ ੨, ੨:੩ (348) 
“ਜੇ ਜਾਣਾ ਬਗੁ ਬਪੁੜਾ ਤ ਜਨਮਿ ਨ ਦੇਦੀ ਅੰਗੁ। ” (ਜਾਣਦੀ, ਪਤਾ ਹੁੰਦਾ) 
- ਵਡ ੪, ਵਾਰ ੧ਸ, ੩, ੨:੨ (585) 


ਹੋਰ ਰੂਪ: 
ਜਾਣਾਂ - 
“ਫਰੀਦਾ ਜੇ ਜਾਣਾਂ ਤਿਲ ਥੋੜੜੇ ਸਮਲਿ ਬੁਕੁ ਭਾਰੀ। ”” 


- ਸਲੋ ਫਰ, ੪:੧ (1378) 
(2) ਗਿਆਨ ਪ੍ਰਾਪਤ ਕਰਾਂ 
“ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ। ”” 
- ਜਪੁ ੧, ੨੧੧੫ (5) 
(3) ਗਮਨ ਕਰਾਂ 
“ਆਵਣੁ ਜਾਣਾ ਜੰਮਣੁ ਮਰਣਾ ਮਨਮੁਖਿ ਪਤਿ ਗਵਾਈ। ”” 
- ਸਿਰੀ ੩, ੪੫, ੨੨ (31) 
“ਆਵਣੁ ਜਾਣਾ ਤੁਮ ਹੀ ਕੀਆ। ” (ਭਾਵ ਮਰਨਾ) 
- ਵਡ ੫. ੭, ੩੯੧ (563) 
“ਜਮ ਮਾਰਗਿ ਨਹੀ ਜਾਣਾ ਸਬਦਿ ਸਮਾਣਾ ਜੁਗਿ ਜੁਗਿ ਸਾਚੈ ਵੇਸੇ। ” (ਭਾਵ ਜਮ ਦੇ 
ਰਸਤੇ ਤੇ ਨਹੀ ਪੈਣਾ ਅਰਥਾਤ ਤੁਰਨਾ) 
- ਵਡ ੧, ਅਲਾ ੫, ੨:੫ (582) 
(4) ਗਿਆਨੀ, ਜਾਣਨ ਵਾਲਾ (ਮਹਾਨਕੋਸ਼) ਜਾਣਿਆ ਭਾਵ ਲਗਦਾ ਹੈ (ਦਰਪਣ) 
““ਦੁਹਹੂੰ ਤੇ ਰਹਤ ਭਗਤੁ ਹੈ ਕੋਈ ਵਿਰਲਾ ਜਾਣਾ। ” 
- ਸਿਰੀ ੫, ੯੬, ੧੨ (51) 
(5) ਸਮਝਾਂ, ਮੰਨਾ 
“'ਬਿਨਉ ਕਰੀ ਜੇ ਜਾਣਾ ਦੂਰਿ। ” 
- ਸੂਹੀ ੫, ੩, ੪੧੧ (737) 
“ਦੁਖੁ ਸੁਖੁ ਗੁਰਮੁਖਿ ਸਮ ਕਰਿ ਜਾਣਾ ਹਰਖ ਸੋਗ ਤੇ ਬਿਰਕਤੁ ਭਇਆ। ” 
(ਸਮਝਦਾ ਹੈ) 
- ਰਾਮ ੧, ਅਸ ੭, ੧੨੧ (907) 
(6) ਦਾਨਾ, ਖਾਜ 
“ਜਾਣੀ ਪਾਣੀ ਨਾ ਲਹਾਂ ਜੈ ਸੇਤੀ ਮੇਰਾ ਸੰਗੁ। ? 
- ਸਲੋ ੧, ੩੦੩ (1412) 


ਜਾਣਾਇਆ -- ਸਮਝਾਇਆ, ਬੁਝਾਇਆ 
“ਗੁਰਿ ਪੂਰੈ ਜਾਣਾਇਆ ਭਾਈ ਤਿਸੁ ਬਿਨੁ ਅਵਰੁ ਨ ਕੋਇ। ” 





1603 


- ਸੋਰ ੫, ੨, ੧੯੨ (608) 
ਹੋਰ ਰੂਪ: 
ਜਾਣਾਇਹਿ - 
“ਜਿਸਨੋ ਤੂ ਜਾਣਾਇਹਿ ਸੋਈ ਜਨੁ ਜਾਣੈ। ” (ਸਮਝਾਵੇ, ਬੁਝਾਏ) 
- ਆਸਾ ੪, ੫੩, ੩੯੧ (365) 


ਜਾਣਾਈ - 
“ਉ ਨਿੰਦਾ ਗੁਰਿ ਸਮ ਜਾਣਾਈ ਇਸੁ ਜੁਗ ਮਹਿ ਲਾਹਾ ਹਰਿ ਜਪਿ-ਲੈ 
ਜਾਇ। ” (ਦਸੀ ਸਮਝਾਦੀ) 


- ਆਸਾ ੩, ੪੫, ੧":੨ (362) 
“ਸਬਦਿ ਭੇਦਿ ਜਾਣੈ ਜਾਣਾਈ। ”! (ਦਸਦਾ/ਸਮਝਾਉਂਦਾ ਹੈ) 
- ਰਾਮ ੧, ਸਿਗੋ ੨੯੫ (941) 


ਜਾਣਾਈਐ --- ਦਸੀਏ, ਪ੍ਰਗਟ ਕਰੀਏ, ਗਿਣਵਾਈ ਦੇ, ਜਤਾਉਣਾ 

“ਤਜਿ ਆਪੁ ਮਿਟੈ ਸੰਤਾਪੁ ਆਪੁ ਨਹ ਜਾਣਾਈਐ। ” 

- ਆਸਾ ੫. ਛੰਤ ੭, ੩:੩ (457) 
(1) ਦਸਿਆਂ, ਸਮਝਾਇਆ 
“ਵਿਣੁ ਜਾਣਾਏ ਕੋਇ ਨ ਜਾਣੈ।” 

- ਮਾਰੂ ੧, ਸੋਲਾ ੧੪, ੪:੧ (1034) 
(2) ਜਤਾਉਣਾ 
“ਕਹਿ ਕਹਿ ਕਹਣੁ ਆਪੁ ਜਾਣਾਏ ।” 

- ਮਲਾ ੩, ਅਸ ੩, ੬:੩ (1278) 


ਦਸੇ, ਬੁਝਾਏ, ਸਮਝਾਵੇ 
““ਸਮਝੈ ਸੂਝੈ ਜਾਣੀਐ ਜੇ ਆਪਿ ਜਾਣਾਵੈ। ” 
- ਸੂਹੀ ੧, ਛੰਤ ੫, ੪:੨ (766) 
(1) ਜਾਣ ਕੇ, ਜਾਣ ਬੁੱਝ ਕੇ, ਸਮਰਥਾ ਹੁੰਦਿਆਂ ਹੋਇਆਂ ਵੀ 
“ਗੁਰ ਕਉ ਜਾਣਿ ਨ ਜਾਣਈ ਕਿਆ ਤਿਸੁ ਚਜੁ ਅਚਾਰੁ। ” (ਜਾਣ ਕੇ ਨਹੀ ਜਾਣਦਾ 
ਭਾਵ ਅਕਲ ਹੁੰਦਿਆਂ ਨਹੀਂ ਸਮਝਦਾ) 
- ਸਿਰੀ ੧, ੧੩, ੩:੧ (19) 
(ਮਹਾਨਕੋਸ਼ ਇਥੇ ਜਾਣਿ ਦੇ ਅਰਥ “ਵਿਦਵਾਨ” ਕਰਦਾ ਹੈ) 
“ਕੋਈ ਜਾਣਿ ਨ ਭੂਲੈ ਭਾਈ। ” 
- ਪ੍ਰਭਾ ੧, ਅਸ ੪, ੧੧ (1344) 
(2) ਜਾਣ ਕੇ, ਸਮਝੈ ਕੇ, ਹੋਰ ਵੇਖੋ “ਜਾਣਿਆ? 
“ਗੁਰਮੁਖਿ ਜਾਣਿ ਸਿਵਾਣੀਐ ਗੁਰਿ ਮੇਲੀ ਗੁਣ ਚਾਰੁ । ? 
- ਸਿਰੀ ੧, ਅਸ ੯, ੨:੩ (58) 
“ਮੂਲੁ ਜਾਣਿ ਗਲਾ ਕਰੇ ਹਾਣਿ ਲਾਏ ਹਾਣੁ। ” (ਵਿਤ ਨੂੰ ਸਮਝ ਕੇ) 
- ਮਾਝ ੧, ਵਾਰ ੨੨ਸ, ੨, ੨:੪ (148) 
ਹੋਰ ਰੂਪ: 
ਜਾਣਿਓ - 





1604 


“ਗਾਵਹਿ ਇੰਦਾਦਿ ਭਗਤ ਪ੍ਰ ਹਿਲਾਦਿਕ ਆਤਮ ਰਸ ਜਿਨਿ ਜਾਣਿਓ। ”” 
(ਸਮਝਿਆ/ਜਾਣਿਆ ਹੈ) 
- ਸਵ ੧, ੨:੩ (1389) 
ਜਾਣਿਅਉ - 
“ਗੁਰ ਅਰਜਨੁ ਕਲੂਚਰੈ ਤੈ ਰਾਜ ਜੋਗ ਰਸੁ ਜਾਣਿਅਉ। ”! (ਸਮਝਿਆ ਹੈ) 
- ਸਵ ੫, ਕਲ ੭:੬ (1407) 
ਜਾਣਿਅਹੁ - 
“ਨੇੜਾ ਹੈ ਦੂਰਿ ਨ ਜਾਣਿਹੁ ਨਿਤ ਸਾਰੇ ਸੰਮ੍ਰਾਲੇ। ” 
- ਗੂਜ ੧, ੧, ੪:੧ (489) 
(3) ਸਮਝ/ਜਾਣ ਲੈ 
“ਨਰਪਤਿ ਜਾਣਿ ਗੁਹਿਓ ਸੇਵਕ ਸਿਆਣੇ ਰਾਮ। ? (ਹੇ ਰਾਜੇ/ਸਮਝ ਲੈ) 
- ਬਿਲਾ ੫, ਛੰਤ ੯, ੩:੧ (548) 
(4) ਗਮਨ ਕਰਨ, ਜਾਣਾ 
“ਮਾਇਆ ਕੇ ਵਾਪਰਾ ਜਗਤਿ ਪਿਆਰਾ ਆਵਣਿ ਜਾਣਿ ਦੁਖੁ ਪਾਈ। ” (ਭਾਵ 
ਮਰਨ) 
- ਵਡ ੩, ਛੰਤ ੫, ੩:੩ (571) 


ਜਾਣਿਆ ---- (1) ਸਮਝਿਆ, ਚੇਤੰਨ ਹੋਣਾ 
“ਸਾਕਤ ਹਰਿ ਰਸ ਸਾਦੁ ਨ ਜਾਣਿਆ ਤਿਨ ਅੰਤਰਿ ਹਉਮੈ ਕੰਡਾ ਹੇ । ” 
- ਗਉ ੪. ਸੋਹ ੪, ੨:੧ (13) 
“ਜੇਹਾ ਸਤਿਗੁਰੁ ਕਰਿ ਜਾਣਿਆ ਤੇਹੋ ਜੇਹਾ ਸੁਖੁ ਹੋਇ। ” (ਸਮਝਿਆ) 
- ਸਿਰੀ ੩, ੪੪, ੪੧ (30) 
“ਮਛੁਲੀ ਜਾਲੂ ਨ ਜਾਣਿਆ ਸਰੁ ਖਾਰਾ ਅਸਗਾਹੁ । ” 
- ਸਿਰੀ ੧, ਅਸ ੪, ੧੧ (55) 
“ਭਗਤਾ ਕਾ ਸਹਾਈ ਜੁਗਿ ਜੁਗਿ ਜਾਣਿਆ। ” (ਜਾਣਿਆ/ਸਮਝਿਆ ਗਿਆ, ਪੁਸਿਧ 
ਹੋਇਆ) 
- ਆਸਾ ੫, ੧੦੯, ੩:੨ (398) 


ਹੋਰ ਰੂਪ: 
ਜਾਣਿਆ - 
“ਕਿੰਤੇ ਨਾਮਾ ਅੰਤੁ ਨ ਜਾਣਿਆ ਤੁਮ ਸਰਿ ਨਾਹੀ ਅਵਰੁ ਹਰੇ । ”” 
- ਰਾਮ ੧, ੩, ੩:੧ (877) 


(2) ਜਾਣਦੇ, ਸਵੀਕਾਰਦੇ, ਮੰਨਦੇ 
“ਮਨਮੁਖ ਲੂਣ ਹਾਰਾਮ ਕਿਆ ਨ ਜਾਣਿਆ। ” 
੍‌੍ - ਮਾਝ ੧, ਵਾਰ ੧੧੫ (143) 
(3) ਗਮਨ ਕਰਨਾ, ਜਾਣਾ ਭਾਵ ਮਰਨਾ 
“ਵਿਣੁ ਨਾਂਵੈ ਦੁਖੁ ਪਾਇ ਆਵਣ ਜਾਣਿਆ। ?” 
- ਮਾਝ ੧, ਵਾਰ ੧੩:੭ (144) 
“ਸਚੈ ਤਖਤਿ ਨਿਵਾਸੁ ਹੋਰ ਆਵਣ ਜਾਣਿਆ। ” (ਜਾਣ ਵਾਰੇ) 
- ਮਲਾ ੧, ਵਾਰ ੧:੮ (1279) 





1605 


“ਹੋਇ ਕਿਰਸਾਣੁ ਈਮਾਨੁ ਜੰਮਾਇ ਲੈ ਭਿਸਤੁ ਦੋਜਕੁ ਮੂੜੇ ਏਵ ਜਾਣੀ। ” (ਹੇ ਮੂਰਖ 
ਸਮਝ) 


“ਗੁਰ ਪਰਸਾਦਿ ਕਿਨੈ ਵਿਰਲੈ ਜਾਣੀ। (ਸਮਝੀ) 


- ਸਿਰੀ ੧, ੨੭, ੧੨ (24) 


- ਮਾਝ ੫, ੨੯, ੧੨ (103) 
“ਜਿਸ ਨੋ ਸਾਹਿਬ ਵਡਾ ਕਰੇ ਸੋਈ ਵਡ ਜਾਣੀ। ” (ਸਮਝ) 
- ਗਉ ੪, ਵਾਰ ੫:੧ (302) 
(2) ਜਾਣ ਭਾਵ ਮਰਨ ਵਾਲੀ 
“ਨਾਮ ਤੇਰਾ ਸਭੁ ਕੋਈ ਲੇਤੁ ਹੈ ਜੇਤੀ ਆਵਣ ਜਾਣੀ। ”” 
- ਆਸਾ ੩, ਅਸ ੨੩, ੫:੧ (423) 
“ਜੋ ਦੀਸੈ ਸਭ ਆਵਣ ਜਾਣੀ।  (ਜਾਣ/ਮਰਨ ਵਾਲੀ) 
- ਮਾਝ ੧, ਸੋਲਾ ੧, ੧੩:੨ (1021) 
(3) ਜਾਣਾ, ਭਾਵ ਮਰਨਾ 
“ਅਸਥਿਰੁ ਥੀਆ ਅੰਮ੍ਰਿਤੁ ਪੀਆ ਰਹਿਆ ਆਵਣ ਜਾਣੀ। ? (ਜਾਣਾ ਭਾਵ ਮਰਨਾ) 
- ਵਡ ੫, ਛੰਤ ੧, ੧:੪ (576) 
“ਸਾਚੈ ਰਾਤੀ ਮਿਲੈ ਮਿਲਾਈ ਮਨਮੁਖਿ ਆਵਣ ਜਾਣੀ। ” 


- ਤੁਖਾ ੧, ਛੰਤ ੪, ੪:੪ (1112) 


(4) ਜਾਣਨ ਵਾਲਾ 


- ਬਿਹਾ ੫, ਛੰਤ ੭, ੨੧ (546) 
“ਆਪਣਾ ਚੋਜੁ ਕਰਿ ਵੇਖੈ ਆਪੇ ਆਪੇ ਸਭਨਾ ਜੀਆ ਕਾ ਹੈ ਜਾਣੀ। ? 
- ਬਿਹਾ ੪, ਵਾਰ ੧੨੪੫ (553) 
ਹੋਰ ਰੂਪ: 
ਜਾਣੀਅ - 
“ਹਰਿ ਹਰਿ ਦਰਸ ਸਮਾਨ ਆਤਮਾਵੰਤ ਗਿਆਨ ਜਾਣੀਅ ਅਕਲ ਗਤਿ ਗੁਰ 
ਪਰਵਾਨ। `` (ਜਾਣਨ ਵਾਲਾ) 
- ਸਵ ੨, ੪੨ (1391) 


ਜਾਣੀਅਹਿ --- ਜਾਣੇ ਜਾਂਦੇ, ਸਮਝੇ ਜਾਂਦੇ, ਗਿਣੇ ਜਾਂਦੇ 
“ਨਦੀਆ ਅਤੇ ਵਾਹ ਪਵਹਿ ਸਮੁੰਦਿ ਨ ਜਾਣੀਅਹਿ। ” (ਭਾਵ ਪਛਾਣੇ ਜਾਂਦੇ) 
- ਜਪੁ ੧, ੨੩੩੨ (5) 
“ਸੇ ਵਡਭਾਗੀ ਵਡ ਜਾਣੀਅਹਿ ਜਿਨ ਹਰਿ ਰਸੁ ਖਾਧਾ ਗੁਰ ਭਾਇ। ” (ਜਾਣੇ ਜਾਂਦੇ) 
- ਸਿਰੀ ੪, ੬੯, ੨:੩ (41) 
“ਸੁਖ ਦੁਖ ਸਮ ਕਰਿ ਜਾਣੀਅਹਿ ਸਬਦਿ ਭੇਦਿ ਸੁਖੁ ਹੋਇ। ” (ਸਮਝੀਏ) 
- ਸਿਰੀ ੧, ਅਸ ੭, ੫:੩ (57) 
“ਇਸੁ ਜਗ ਮਹਿ ਵਿਰਲੇ ਜਾਣੀਅਹਿ ਨਾਨਕ ਸਚੁ ਲਹੰਨਿ। ” (ਸਮਝੋ) 
- ਸੂਹੀ ੩, ਅਸ ੩, ੩੪:੨ (756) 
ਹੋਰ ਰੂਪ: 





1606 


ਜਾਣੀਅਹੁ - 
“ਤਾਂ ਵਾਪਾਰੀ ਜਾਣੀਅਹੁ ਲਾਹਾ ਲੈ ਜਾਵਹੁ। ” (ਸਮਝੇ/ਕਹੇ/ਮੰਨੇ ਜਾਓਗੇ) 
- ਆਸਾ ੧, ਅਸ ੧੩, ੮:੨ (418) 
ਜਾਣੀਅਨਿ - 
“ਨਾਨਕ ਸਤੀਆ ਜਾਣੀਅਨਿ ਜਿ ਬਿਰਹੇ ਚੋਟ ਮਰੰਨਿ। ” (ਸਮਝੀਆਂ ਜਾਣੀਆਂ 
ਚਾਹੀਦੀਆਂ ਹਨ) 
- ਸੂਹੀ ੩, ਵਾਰ ੬ਸ, ੩, ੧:੨ (787) 
(2) ਪੀਚਿਤ/ਗਿਆਤਾ/ਹੋਣਾ 
“ਗੁਣ ਗੋਬਿੰਦ ਨ ਜਾਣੀਅਹਿ ਮਾਇ। ” 
- ਮਲਾ ੧, ੬, ੧":੧ (1256) 


- ਮਲਾ ੧, ਵਾਰ ੨੧ਸ, ੧, ੪:੫ (1287) 


(1) ਜਾਣ ਵਾਲੀ, ਖਤਮ ਹੋ ਜਾਣ ਵਾਲੀ, ਮਰਨ ਵਾਲੀ 
“ਸਭ ਦੁਨੀਆ ਆਵਣ ਜਾਣੀਆ। ” 
- ਸਿਰੀ ੧, ੩੩, ੩:੩ (26) 
(2) ਜਾਣਿਆ, ਬੋਧ ਪ੍ਰਾਪਤ ਕੀਤਾ, ਸਮਝਿਆ 
“ਸੇਵਾ ਸੁਰਤਿ ਨ ਜਾਣੀਆ ਨਾ ਜਾਪੈ ਆਰਾਧਿ। ”” 
- ਗਉ ੫, ੧੭੦, ੨੧ (218) 
“ਜਿਸੁ ਭੁਲਾਏ ਆਪਿ ਤਿਸੁ ਕਲ ਨਹੀ ਜਾਣੀਆ। ” 
- ਗਉ ੫, ੧੬ਸ, ੫, ੨:੨ (322) 
ਹੋਰ ਰੂਪ: 
ਜਾਣੀਐ - 
“ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ। ” (ਸਮਝੀਏ) 
- ਜਪੁ ੧, ੪5੭ (2) 
“ਅਗੈ ਗਇਆ ਜਾਣੀਐ ਵਿਣੁ ਨਾਵੈ ਵੇਕਾਰ। ” (ਸਮਝ ਆਉ ਦੀ/ਪਤਾ ਲਗਦਾ ਹੈ) 
- ਸਿਰੀ ੧, ੬, ੩:੩ (16) 
“ਹੁਕਮੀ ਵਜਹੁ ਲਿਖਾਇ ਆਇਆ ਜਾਣੀਐ। ” (ਸਮਝਨਾ ਚਾਹੀਦਾ/ ਆਉਣਾ 
ਚਾਹੀਦਾ ਹੈ) 
- ਆਸਾ ੧, ੧੬, ੪੧ (419) 
(3) ਜਾਣਿਆ ਗਿਆ, ਪੁਸਿੱਧ ਹੋਇਆ 
“ਨਵਾ ਖੰਡਾ ਵਿਚਿ ਜਾਣੀਆ ਅਪਨੇ ਚਜ ਵੀਚਾਰ। ”? 
- ਸਲੋ ੩, ੩੨ (1413) 
“ਮੁਕਾਮੁ ਤਾ ਪਰੁ ਜਾਣੀਐ ਜਾ ਰਹੈ ਨਿਹਚਲੁ ਲੋਕ।  (ਮੰਨ/ਸਮਝ ਸਕਦੇ ਹਾਂ) 
- ਸਿਰੀ ੧, ਅਸ ੧੭, ੧:੨ (64) 


ਹੋਰ ਰੂਪ: 
ਜਾਣੀਐ - 





16807 


“ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ। ” (ਜਾਣਿਆ ਜਾਂਦਾ ਪ੍ਰਸਿੱਧ 
ਹੁੰਦਾ) 
- ਜਪੁ ੧, ੭੨ (2) 
“ਅੰਤਰਿ ਬਹਿ ਕੈ ਕਰਮ ਕਮਾਵੈ ਸੋ ਚਹੁ ਕੁੰਡੀ ਜਾਣੀਐ। ”” 
- ਮਾਝ ੧, ਵਾਰ ੨ਸ, ੨, ੨ :੩ (138) 
(1) ਸਮਝ 
“ਨਾਨਕ ਸਾਚੇ ਕਉ ਸਚੁ ਜਾਣੁ । ” 
- ਸਿਰੀ ੧, ੫, ੧":੧ (15) 
“ਨਾਨਕ ਡਿਠਾ ਸਦਾ ਨਾਲਿ ਹਰਿ ਅੰਤਰਜਾਮੀ ਜਾਣੁ।  (“ਮਹਾਨਕੋਸ਼” ਜਾਣਨ 
ਵਾਲੇ) 
- ਸਿਰੀ ੫, ੭੪, ੪:੩ (43) 
(2) ਜਾਣ, ਗਮਨ ਕਰਨ, ਭਾਵ ਮਰਨ 
“ਆਵਣ ਜਾਣੁ ਨ ਚੁਕਈ ਮਰਿ ਜਨਮੈ ਹੋਇ ਖੁਆਰੁ । ? 
- ਸਿਰੀ ੧, ੧੩, ੩:੩ (19) 
(3) ਜਾਣੂ, ਜਾਣਨ ਵਾਲਾ, ਸਿਆਣਾ, ਸੁਜਾਣ 
“ਹਰਿ ਜੇਵਡੁ ਨਾਹੀ ਕੋਈ ਜਾਣੁ ਹਰਿ ਧਰਮੁ ਬੀਚਾਰਦਾ । ” 
- ਸਿਰੀ ੪, ਵਾਰ ੧੮:੨ (90) 
“ਅੰਧੀ ਦੁਨੀਆ ਸਾਹਿਬੁ ਜਾਣੁ। ”” 
- ਆਸਾ ੧, ੪, ੧":੨ (349) 
“ਮੇਰਾ ਪੁਭੁ ਸਾਚਾ ਆਪੇ ਜਾਣੁ। ” 
- ਆਸਾ ੩, ੫੧, ੨:੩ (364) 
“ਸਭੁ ਕਿਛੁ ਜਾਣੈ ਜਾਣੁ ਬੁਝਿ ਵੀਚਾਰਦਾ। ” 
- ਗੂਜ ੫, ਵਾਰ ੪:੪ (519) 
“ਜਿਨੀ ਜਾਣੁ ਸੁਜਾਣਿਆ ਜਗਿ ਤੇ ਪੂਰੇ ਪਰਵਾਣੁ । ” (ਜਾਣਨਹਾਰ ਹਰੀ) 
- ਪ੍ਰਭਾ ੧, ੯, ੨੭੨ (1329) 
(4) ਪਛਾਣ, ਗਿਆਨ 
“ਮਨ ਚੂਰੇ ਖਟੁ ਦਰਸਨ ਜਾਣੁ । ” (ਛੇ ਦਰਸ਼ਨਾਂ ਦੀ ਪਛਾਣ/ਗਿਆਨ ਇਹ ਮਨ ਨੂੰ 
ਵੱਸ ਕਰਦਾ ਹੈ) 
- ਆਸਾ ੧, ੧੧, ੧":੧ (352) 
(5) ਜਾਣਨਯੋਗ ਹਰੀ 
“ਪੁਰੇ ਗੁਰ ਤੇ ਜਾਣੈ ਜਾਣੁ। ? 
੍‌੍ - ਬਸੰ ੧, ਅਸ ੩, ੩:੪ (1188) 
(1) ਜਾਣਿਆ, ਗਿਆਨ/ਜਾਣਕਾਰੀ ਪ੍ਰਾਪਤ ਕੀਤੀ 
“ਸੇ ਵਡਭਾਗੀ ਜਿਨਿ ਤੁਮ ਜਾਣੇ । ” 
- ਮਾਝ ੫, ੨੭, ੩੧ (102) 
“ਆਪੇ ਜਾਣੇ ਅੰਤਰਜਾਮੀ। ” (ਜਾਣਦਾ ਹੈ) 


- ਮਾਰੂ ੧, ਸੋਲਾ ੭, ੫:੨ (1027) 
“ਇਹੁ ਰਾਜ ਜੋਗ ਗੁਰ ਰਾਮਦਾਸ ਤੁਮ੍‌ ਹੂ ਰਸੁ ਜਾਣੇ। ” (ਜਾਣਦਾ ਹੈ) 
- ਸਵ ੪, ਕਲ ੧੨:੪ (1398) 





1608 


(2) ਸਹਾਇਕ ਕਿਰਿਆ 
“ਗਰਭ ਜੋਨੀ ਵਾਸੁ ਪਾਇਦੇ ਗਰਭੇ ਗਲਿ ਜਾਣੇ । ”” 
- ਗਉਂ ੩, ੩੭, ੩:੩ (163) 
(3) ਜਾਣੇ ਗਏ ਭਾਵ ਪਰਵਾਨ ਚੜੇ 
“ਜਿਨਾ ਆਪੇ ਗੁਰਮੁਖਿ ਦੇ ਵਡਿਆਈ ਸੇ ਜਨ ਸਚੀ ਦਰਗਹਿ ਜਾਣੇ। ” 
- ਬਿਹਾ ੪, ਵਾਰ ੧੧੫ (553) 
“ਸਨਮੁਖ ਸਦਾ ਸੋਹਣੇ ਸਚੈ ਦਰਿ ਜਾਣੇ। ” (ਜਾਣੇ ਗਏ) 
(4) ਗਮਨ ਕਰਨਾ, ਭਾਵ ਮਰਨਾ 
“ਜਮ ਦਰਿ ਬਾਧੇ ਆਵਣ ਜਾਣੇ । ” 
- ਬਿਲਾ ੧, ਥਿਤੀ ੨:੨ (839) 


(1) ਸਮਝਦਾ/ਮੰਨਦਾ ਹੈ 
“ਗਾਵੈ ਕੋ ਦਾਤਿ ਜਾਣੈ ਨੀਸਾਣੁ । ? 
- ਜਪੁ ੧, ੩੧੨ (1) 
“ਏਹੁ ਲੇਖਾ ਲਿਖਿ ਜਾਫੈ ਕੋਇ। ” (ਜਾਣਦਾ ਹੋਵੇ/ਜਾਣਦਾ ਹੈ) 
- ਜਪੁ ੧, ੧੬:੧੬ (3) 
“ਓਹੁ ਜਾਣੈ ਜੇਤੀਆ ਮੁਹਿ ਖਾਇ। ” (ਜਾਣਾ ਹੈ/ਉਸ ਨੂੰ ਹੀ ਪਤਾ ਹੈ) 
- ਜਪੁ ੧, ੨੫:੧੩ (5) 
(2) ਵੇਖੋ (ਦਰਪਣ) ਜਾਣ ਸਕਦਾ ਹੋ (ਸੰਪਿਅ ਨਿਰਣੇ) 
“ਜੇ ਕੋ ਮੰਨਿ ਜਾਣੈ ਮਨਿ ਕੋਇ।” 
- ਜਪੁ ੧, ੧੨੧੬ (3) 
“ਆਵਤ ਕਿਨੈ ਨ ਪੇਖਿਓ ਕਵਨੈ ਜਾਣੈ ਰੀ ਬਾਈ। ” (ਕੌਣ ਜਾਣ ਸਕਦਾ ਹੈ) 
- ਗੂਜ ਨਾਮ, ੨, ੧੨ (525) 
(3) ਜਾਣਿਆ, ਜਾਣਨ ਨਾਲ 
“ਤਾ ਕੋ ਜਾਣੈ ਦੁਬਿਧਾ ਜਾਇ। ”” 
- ਬਿਲਾ ੩, ੨, ੧”:੨ (797) 
(4) ਗਮਨ ਕਰਨ, ਜਾਣ ਭਾਵ ਮਰਨ 
“ਆਵਣ ਜਾਣੈ ਪਰਜ ਵਿਗੋਈ। ” 


- ਮਾਰੂ ੩, ਸੋਲਾ ੨੪, ੬:੧ (1068) 


“ਨਾਨਕ ਸਚੁ ਧਿਆਈਐ ਸਦ ਹੀ ਅੰਤਰਜਾਮੀ ਜਾਣੋ ਜੀਉ। ” 
- ਮਾਝ ੫, ੪੪, ੪:੩ (107) 
(2) ਜਾਣਾ, ਭਾਵ ਮਰਨਾ 
“ਸਚੁ ਸਾਚਿ ਸਮਾਇਆ ਚੁਕਾ ਆਵਣ ਜਾਣੋ । ? 
੍‌੍ - ਤੁਖਾ ੧, ਛੰਤ ੫, ੩:੨ (1112) 
(3) ਸਮਝੋ, ਮੰਨੋ 
“ਜਾਣੋ ਸਤਿ ਹੋਵੰਤੋ ਮਰਣੋ ਦ੍ਰਿਸਟੇਣ ਮਿਥਿਆ। ”” 
- ਗਾਥਾ ੩:੧ (1360) 





1609 


“ਜਨੁ ਨਾਨਕੁ ਗੁਣ ਗਾਂਵੈ ਕਰਤੇ ਕੇ ਜੀ ਜੋ ਸਭਸੈ ਕਾ ਜਾਣੋਈ। ”? 
- ਆਸਾ ੪, ਸੋਪੁ ੧, ੫:੫ (11) 


“ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ। ” 
- ਆਸਾ ੫, ੪, ੧੧੨ (12) 
“ਸੰਤ ਪ੍ਰਸਾਦਿ ਗਾਏ ਗੁਨ ਸਾਗਰ ਜਨਮ ਜਨਮ ਕੋ ਜਾਤ ਬਹੋਰਾ। ” (ਅਗਰਸਰ 
ਹੁੰਦੇ/ਜਾਂਦੇ ਨੂੰ ਮੋੜ ਲਿਆ) 
- ਗਉ ੫, ੧੨੧੯, ੨੧੧ (204) 
“ਜਿਹ ਮਾਰਗਿ ਇਹੁ ਜਾਤ ਇਕੇਲਾ। ” 
- ਗਉਂ ੫. ਸੁਖ ੨, ੨:੭ (264) 
“ਸੋ ਜਨੁ ਪਰ ਘਰ ਜਾਤ ਨ ਸੋਹੀ। ”” 
- ਗਉ ਕਬ, ਅਸ ੩੮, ੧ :੨ (330) 
“ਕਮਲਾ ਭਮਿ ਭੀਤਿ ਕਮਲਾ ਭੂਮਿ ਭੀਤਿ ਹੇ ਤੀਖਣ ਮਦ ਬਿਪਰੀਤ ਹੇ ਅਵਧ 
ਅਕਾਰਥ ਜਾਤ। ”” 
- ਆਸਾਂ ੫, ਛੰਤ ੧੪, ੧੧ (461) 
(2) ਜਾਂਦਾ (ਸਹਾਇਕ ਕਿਰਿਆ) 
“ਜਿਉ ਪਾਣੀ ਕਾਗਦੁ ਬਿਨਸਿ ਜਾਤ ਹੈ ਤਿਉ ਮਨਮੁਖ ਗਰਭਿ ਗਲਾਢੇ । ? 
- ਗਉਂ ੪, ੫੯, ੩:੨ (171) 
“ਸਾਧਸੰਗਿ ਮਿਟਿ ਜਾਤ ਬਿਕਾਰ। ”? 
- ਗਉ ੫, ੧੬੧, ੩:੧ (198) 
“ਐਸੋ ਸਮਰਥੁ ਵਰਨਿ ਨ ਸਾਕਉ ਤਾ ਕੀ ਉਪਮਾ ਜਾਤ ਕਹਿਓ ਰੀ। ? 
- ਆਸਾ ੫, ੫੧, ੨:੨ (384) 
ਹੋਰ ਰੂਪ: 


ਜਾਂਤ - 
“ਤਿਨ ਦੇਖੇ ਮੇਰਾ ਮਨੁ ਬਿਗਸੈ ਹਉ ਤਿਨ ਕੈ ਸਦ ਬਲਿ ਜਾਂਤ। ”” 
- ਮਲਾ ੪, ੫, ੧੧੨ (1264) 


ਜਾਤਉ - 
“ਨਿਕਸਿ ਜਾਤਉ ਰਹੈ ਅਸਥਿਰੁ ਜਾਮਿ ਸਚੁ ਪਛਾਣਿਆ। ”” 

- ਗਉ ੧. ਛੰਤ ੧, ੩:੪ (242) 
(3) ਗਮਨ ਕਰਨ, ਜਾਣ 
“ਆਵਤ ਜਾਤ ਜੋਨੀ ਦੁਖ ਖੀਨਾ। ”” 

- ਗਉ ੫, ੧੨੪, ੧":੨ (190) 
“ਆਵਤ ਜਾਤ ਨਰਕ ਅਵਤਾਰ। ” (ਭਾਵ ਮਰਨ) 

- ਗਉ ੫. ਥਿਤੀ ੧੩:੨ (299) 
“ਆਵਤ ਜਾਤ ਨ ਦੀਸਹੀ ਨਾ ਪਰ ਪੰਖੀ ਤਾਹਿ। ” (ਜਾਂਦਾ) 

- ਬਿਹਾ ੪, ਵਾਰ ੬ਸ, ੩, ੨੨ (550) 





1610 


“ਬਾਹਰਿ ਜਾਤਉ ਉਲਟਿ ਪਰਾਵੈ । ”” 
- ਆਸਾ ੧, ਅਸ ੫, ੫:੩ (414) 
(4) ਦੂਰ ਹੁੰਦਾ, ਮਿਟਦਾ 
“ਆਠ ਪਹਰ ਗੁਨ ਗਾਵਤ ਪ੍ਰਭ ਕੇ ਕਾਮ ਕ੍ਰੋਧ ਇਸੁ ਤਨ ਤੇ ਜਾਤ । ? 
- ਬਿਲਾ ੫, ੯੪, ੧੨ (821) 


(1) ਜਾਂਦਾ (ਸਹਾਇਕ ਕਿਰਿਆ) ਵੇਖੋ “ਜਾਤ (2) 
(2) ਜਾਂਦਾ, ਗਮਨ ਕਰਦਾ, ਵੇਖੋ “ਜਾਤ (3) 
(3) ਜਾਇਆ 
“ਰਿੰਦੈ ਬਸੈ ਅਕਹੀਉ ਸੋਇ ਰਸੁ ਤਿਨ ਹੀ ਜਾਤਉ।” 
- ਸਵ ੩, ੯:੩ (1394) 


“ਜਾਤਨ ਜਾਤਿ ਦੇਖਿ ਮਤ ਭਰਮਹੁ ਸੁਕ ਜਨਕ ਪਗੀ ਲਗਿ ਧਿਆਵੈਗੋ । ” 
(ਮਹਾਨਕੋਸ਼ ਇਥੇ ਪਦ ਛੇਦ ਜਾਤ ਨਜਾਤਿ ਕਰਕੇ ਅਰਥ ਉਚੀ ਨੀਵੀ) 


- ਸਿਰੀ ੧, ੨੯, ੪:੧ (24) 
“ਸਾ ਧਨ ਖਰੀ ਸੁਹਾਵਣੀ ਜਿਨਿ ਪਿਰੁ ਜਾਤਾ ਸੰਗਿ। ” (ਸਮਾਝਿਆ) 
- ਸਿਰੀ ੧, ਅਸ ੬, ੬:੧ (57) 
“ਸਗਲੀ ਜੋਤਿ ਜਾਤਾ ਤੂ ਸੋਈ ਮਿਲਿਆ ਭਾਇ ਸੁਭਾਏ। ” (ਜਾਣਿਆ ਜਾਂਦਾ ਹੈ) 
- ਸੂਹੀ ੧, ਛੰਤ ੩, ੧:੫ (765) 
(2) ਜਨਮਦਾ 
“ਮਰਤਾ ਜਾਤਾ ਨਦਰਿ ਨ ਆਇਆ। ? (ਜਨਮਦਾ ਮਰਦਾ ਕੋਈ ਨਹੀ ਦਿਸਦਾ) 
- ਗਉ ੧, ੪, ੪:੪ (152) 
(3) ਜਾਣਿਆ ਗਿਆ, ਪੁਸਿੱਧ ਹੋਇਆ 
“ਜਗ ਜੀਵਨੁ ਸੇਵਿ ਜੁਗ ਚਾਰੇ ਜਾਤਾ। ”” 
- ਗਉਂ ੩, ੨੬, ੨:੨ (159) 
“ਤੀਨਿ ਭਵਨ ਜੁਗ ਚਾਰੇ ਜਾਤਾ। ” (ਪ੍ਰਸਿਧ ਹੋਇਆ ਹਰ ਸਮੇ ਜਾਣਿਆ ਜਾਂਦਾ ਹੈ) 
- ਰਾਮ ੧, ਓਅੰ ੧੦:੪ (931) 
(4) ਜਾਂਦਾ, ਗਮਨ ਕਰਦਾ 
“ਆਵਤ ਕਉ ਜਾਤਾ ਕਹੈ ਜਾਤੇ ਕਉ ਆਇਆ। ?” 
- ਗਉਂ ੧, ਅਸ ੧੮, ੫:੧ (229) 


“ਪਿੰਡਿ ਮੂਐ ਜੀਉ ਕਿਹ ਘਰਿ ਜਾਤਾ। ” 


- ਗਉ ਕਬ, ੧੮, ੧:੧ (327) 
“ਆਇ ਗਇਆ ਕੀ ਨ ਆਇਓ ਕਿਉ ਆਵੈ ਜਾਤਾ। ” (ਭਾਵ ਮਰਨਾ) 
- ਸੂਹੀ ੩, ਛੰਤ ੫, ੩:੧ (766) 
(5) ਜਾਂਦਾ (ਸਹਾਇਕ ਕਿਰਿਆ) 
“ਆਨ ਰਸਾਂ ਖਿਨ ਮਹਿ ਲਹਿ ਜਾਤਾ। ”” 
- ਆਸਾ ੫, ੨੭, ੧੧੨ (377) 





16811 


(6) ਜੰਤ, ਜੀਵ 
“ਜਾਤਿ ਮੈ ਜੋਤਿ ਜੋਤਿ ਮਹਿ ਜਾਤਾ ਅਕਲ ਕਲਾ ਭਰਪੂਰਿ ਰਹਿਆ। ” 
- ਆਸਾ ੧, ਵਾਰ ੧੨ਸ, ੧, ੨੯੧ (469) 
(7) ਯਾੜ੍ਹਾ ਭਾਵ ਜੀਵਨ 
“ਹਰਿ ਕੀਈ ਹਮਾਰੀ ਸਫਲ ਜਾਤਾ। ”” 
- ਬਿਲਾ ੪, ੭, ੧:੪ (801) 
ਜਾਤਿ - 
(1) ਕੁਲ, ਵੰਸ਼ 
“ਜੀਅ ਜਾਤਿ ਰੰਗਾ ਕੇ ਨਾਵ। ? (ਭਾਵ ਸ਼੍ਰੇਣੀਆ) 
- ਜਪੁ ੧, ੧੬:੧੪ (3) 
“ਵਾਜਾ ਨੇਜਾ ਪਤਿ ਸਿਉ ਪਰਗਟੁ ਕਰਮੁ ਤੇਰਾ ਮੇਰੀ ਜਾਤਿ। ” (ਕੁਲ, ਵੰਸ਼) 
- ਸਿਰੀ ੧, ੭, ੩:੩ (16) 
“ਜਾਤਿ ਅਜਾਤਿ ਨਾਮੁ ਜਿਨ ਧਿਆਇਆ ਤਿਨ ਪਰਮ ਪਦਾਰਥੁ ਪਾਇਆ। ” (ਉਚੀ 
ਕੁਲ) 
- ਵਡ ੪, ਛੰਤ ੪, ੩:੫ (574) 
(2) ਜਾਂਦੀ (ਸਹਾਇਕ ਕਿਰਿਆ) 
“ਅਮਨ ਕੀ ਮੈਲੁ ਨ ਤਨ ਤੇ ਜਾਤਿ। ” 
- ਗਉ ੫. ਸੁਖ ੩, ੩:੪ (265) 
“ਤਿਸ ਕੇ ਕਰਤਬ ਬਿਰਥੇ ਜਾਤਿ। ”” (ਜਾਂਦੇ ਹਨ) 
- ਗਉ ੫. ਸੁਖ ੧੭, ੫:੬ (286) 


ਹੋਰ ਰੂਪ: 
ਜਾਂਤਿ - 
“ਸਿਮਰਤ ਇਕ ਬਾਰ ਹਰਿ ਹਰਿ ਮਿਟਿ ਕੋਟਿ ਕਸਮਲ ਜਾਂਤਿ। ”” 
- ਕਾਨ ੫, ੧੫, ੨:੧ (1301) 


(3) ਸ੍ਰਿਸ਼ਟੀ (ਪੈਦਾ ਕੀਤੀ ਹੋਈ) 
“ਜੋਤਿ ਕੀ ਜਾਤਿ ਜਾਤਿ ਕੀ ਜੋਤੀ। ” 

- ਗਉ ਕਬ, ੯, ੧:੧ (325) 
“ਜਾਤਿ ਮਹਿ ਜੋਤਿ ਜੋਤਿ ਮਹਿ ਜਾਤਾ ਅਕਲ ਕਲਾ ਭਰਪੂਰਿ ਰਹਿਆ। ” (ਪ੍ਰਾਣੀ, 


- ਆਸਾ ੧, ਵਾਰ ੧੨ਸ, ੧, ੨੧ (469) 


- ਆਸਾ ੩, ੪੬, ੧੧ (363) 
“ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ। ? (ਸਖਸ਼ੀਅਤ) 
- ਆਸਾ ੧, ਵਾਰ 2ਸ, ੨, ੨੧ (466) 
“ਜੇ ਕਿਹੁ ਹੋਇ ਤ ਕਿਹੁ ਦਿਸੈ ਜਾਪੈ ਰੂਪੁ ਨ ਜਾਤਿ। ? 
`___`- ਸਾਰ ੪, ਵਾਰ ੬ਸ, ੧, ੨:੩ (1239) 
(5) ਉਤਪਤੀ 
“ਪਵਣੈ ਪਾਣੀ ਜਾਣੈ ਜਾਤਿ। ” (ਹਵਾ ਪਾਣੀ ਤੋ ਉਤਪਤੀ ਜਾਣਦਾ ਹੈ) 





1612 


- ਮਲਾ ੧, ੬, ੧:੧ (1256) 

(“ਦਰਪਣ” ਇਸ ਦਾ ਅਰਥ ਅਸਲ ਦਾ, ਮੂਲ, ਮੁੱਢ ਕਰਦਾ ਹੈ) 
ਜਾਤਿਅਹੁ --- ਜਾਂਦਿਆਂ 

“ਕਬੀਰ ਜਿਹ ਦਰਿ ਆਵਤ ਜਾਤਿਅਹੁ ਹਟਕੈ ਨਾਹੀ ਕੋਇ। ”? 

- ਸਲੋ ਕਬ, ੬੬੧ (1367) 
(1) ਕੁਲ, ਵੰਸ਼, ਜਾਤ 
“ਫਕੜ ਜਾਤੀ ਫਕੜੁ ਨਾਉ। ” 

- ਸਿਰੀ ੪, ਵਾਰ ੩ਸ, ੧, ੧:੧ (83) 


“ਜਾਤੀ ਦੈ ਕਿਆ ਹਥਿ ਸਚੁ ਪਰਖੀਐ। ”” 


- ਮਾਝ ੧, ਵਾਰ ੧੦:੧ (142) 
ਹੋਰ ਰੂਪ: 
ਜਾਤੀ - 
“ਉਤਮ ਮਧਿਮ ਜਾਤੀ' ਜਿਨਸੀ ਭਰਮਿ ਭਵੈ ਸੰਸਾਰੁ । ” 
- ਸਾਰ ੪, ਵਾਰ ੧੬ਸ, ੨, ੧:੩ (1243) 
(1957 ਦੀ ਛਾਪ ਵਿਚ ਇਹ ਸ਼ਬਦ ਜਾਤੀ ਕਰਕੇ ਹੈ) 
(2) ਜਾਂਦਾ ਹੈ (ਸਹਾਇਕ ਕਿਰਿਆ) 
“ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਦਾਲਦੁ ਦੁਖ ਭੁਖ ਸਭ ਲਹਿ ਜਾਤੀ। ” 
- ਸਿਰੀ ੪, ਵਾਰ ੧੩:੩ (88) 
(3) ਜਾਣੀ, ਸਮਝੀ, ਹੋਰ ਵੇਖੋ “ਜਾਤੀਆ” 
“ਗੁਰਮੁਖਿ ਨਾਮੁ ਜਪੀਐ ਤਿਤੁ ਤਰੀਐ ਗਤਿ ਨਾਨਕ ਵਿਰਲੀ ਜਾਤੀ ਜੀਉ। ” 
- ਮਾਝ ੫, ੧੩, ੪:੩ (98) 
(4) ਕਿਸਮ, ਪ੍ਰਕਾਰ 
“ਕੁਦਰਤਿ ਜਾਤੀ ਜਿਨਸੀ ਰੰਗੀ ਕੁਦਰਤਿ ਜੀਅ ਜਹਾਨ। ? 
- ਆਸਾ ੧, ਵਾਰ ੩ਸ੧ ੨੨੫ (464) 
(5) ਯਾਤਰੀ, ਤੀਰਥਾਂ ਤੇ ਜਾਣ ਵਾਲਾ 
“ਜਉ ਤੁਮ ਤੀਰਥ ਤਉ ਹਮ ਜਾਤੀ। ” 
- ਸੋਰ ਰਵਿ, ੫, ੨੧੨ (559) 
(6) ਹਸਤੀਆਂ 
“ਜੋਤੀ ਜਾਤੀ ਗਣਤ ਨ ਆਵੈ। ” (ਜੋਤ ਵਾਲੀਆਂ ਹਸਤੀਆਂ) 
- ਬਿਲਾ ੧, ਥਿਤੀ ੪:੩ (839) 
(7) ਜਾਂਦੀ, ਤੁਰਦੀ, ਗਮਨ ਕਰਦੀ 
“ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ। ” 
- ਗੋਂਡ ਨਾਮ, ੭, ੧:੨ (875) 
(1) ਜਾਣੀਆਂ, ਸਮਝੀਆਂ 
“ਸਭੇ ਗਲਾ ਜਾਤੀਆ ਸੁਣਿ ਕੈ ਚੁਪ ਕੀਆ। ”? 
- ਗਉਂ ੫, ੧੬੯", ੧:੧ (217) 


(1) ਜਾਂਦਾ (ਸਹਾਇਕ ਕਿਰਿਆ) 





1613 


“ਕਹੈ ਨਾਨਕੁ ਰਾਮੁ ਭਜਿ ਲੈ ਜਾਤੁ ਅਉਸਰੁ ਬੀਤ। ”? 
- ਸੋਰ ੯, ੧, ੨੨ (631) 
(2) ਜਾਂਦਾ, ਗਮਨ ਕਰਦਾ 
“ਆਵਤ ਕਰਤਾ ਜਾਤੁ ਭੀ ਕਰਤਾ। ”” 
- ਗੋਂਡ ੫, ੧, ੨:੨ (862) 
“ਛਿਨੁ ਛਿਨੁ ਕਰਿ ਗਇਓ ਕਾਲੂ ਤੈਸੇ ਜਾਤੁ ਆਜੁ ਹੈ। ”” 
- ਜੇਜਾ ੯, ੧, ੨੩ (1352) 


(1) ਜਾਣੇ ਗਏ, ਪ੍ਰਸਿੱਧ ਹੋਏ 
“ਗੁਰ ਸੇਵਾ ਤੇ ਜੁਗ ਚਾਰੇ ਜਾਤੇ। ” 
- ਮਾਝ ੩, ਅਸ ੪, ੩੨ (111) 
“ਹਰਿ ਕੇ ਭਗਤ ਸਦਾ ਜਨ ਨਿਰਮਲ ਜੁਗਿ ਜੁਗਿ ਸਦ ਹੀ ਜਾਤੇ। ” (ਜਾਣੇ ਗਏ, 
ਪ੍ਰਗਟ ਹੋਏ) 
- ਸੂਹੀ ੩, ਛੰਤ ੫, ੪:੪ (771) 
(2) ਜਾਂਦੇ ਹਾਂ, ਗਮਨ ਕਰਦੇ ਹਾਂ 
“ਜਿਤੁ ਮਾਰਗਿ ਤੁਮ ਪ੍ਰੇ੍‌ਰਹੁ ਸੁਆਮੀ ਤਿਤੁ ਮਾਰਗਿ ਹਮ ਜਾਤੇ। ” 
- ਗਉਂ ੪, ੫੪, ੧:੨ (169) 
“ਆਵਤ ਕਉ ਜਾਤਾ ਕਹੈ ਜਾਤੇ ਕਉ ਆਇਆ। ” (ਜਾਂਦੇ) 
- ਗਉਂ ੧, ਅਸ ੧੮, ੫:੧ (229) 
(3) ਜਾਣ/ਸਮਝ ਲਿਆ 
“ਸੀਤਲ ਸਾਤਿ ਗੁਰ ਤੇ ਪ੍ਰਭ ਜਾਤੇ । ” 
- ਗਉਂ ੫, ੯੧, ੧”":੨ (183) 
“ਅਗਮ ਅਗੋਚਰ ਪ੍ਰਭ ਅਬਿਨਾਸੀ ਪੂਰੇ ਗੁਰ ਤੇ ਜਾਤੇ । ” 
- ਗਉ ੫, ੧੨੮", ੨:੨ (207) 
“ਸਚਾ ਸੁਖੁ ਸਚੀ ਵਡਿਆਈ ਜਿਸ ਕੇ ਸੇ ਤਿਨਿ ਜਾਤੇ। ” (ਜਾਣਿਆ, ਪਛਾਣਿਆ) 
- ਸੂਹੀ ੫, ੫੪, ੩:੨ (749) 
(1) ਜਾਂਦਾ ਹੈ (ਸਹਾਇਕ ਕਿਰਿਆ) 
“ਮਾਇਆ ਕਾ ਰੰਗੁ ਸਭੁ ਫਿਕਾ ਜਾਤੋ ਬਿਨਸਿ ਨਿਦਾਨਿ। ? 
- ਸਿਰੀ ੫, ੭੮, ੨੨ (45) 
ਹੋਰ ਰੂਪ: 


ਜਾਤੌ - 
“ਬਾਹਰਿ ਜਾਤੌ ਠਾਕਿ ਰਹਾਵੈ ਗੁਰਮੁਖਿ ਸਹਜਿ ਸਮਾਵੈ । ? 
- ਪ੍ਰਭਾ ੧, ੧੭, ੪੧੨ (1332) 


(2) ਜਾਣਿਆ, ਮੰਨਿਆ, ਪਛਾਣਿਆ 
“ਪੇਈਅੜੈ ਪਿਰੁ ਜਾਤੋ ਨਾਹੀ। ”” 
- ਮਾਝ ੧, ਅਸ ੧, ੬੧੧ (109) 
(3) ਜਨਮਦਾ 
“ਜਾਤੋ ਜਾਇ ਕਹਾ ਤੇ ਆਵੈ। ” (ਜਨਮਦਾ ਮਰਦਾ ਹੈ) 
- ਗਉ ੧, ੬, ੧:੧ (152) 





16814 


(4) ਸਮਝਿਆ, ਜਾਣਿਆ 
“ਮਨਿ ਓਹੋ ਸੁਖੁ ਜਾਤੋ । ” 
- ਸਿਰੀ ੫, ੭੮, ੨੨ (45) 


“ਨਾਨਕ ਸੇਵ ਅਪਾਰ ਦੇਵ ਤਟਹ ਖਟਹ ਬਰਤ ਪੂਜਾ ਗਵਨ ਭਵਨ ਜਾਤ੍ਹ ਕਰਨ ਸਗਲ 
ਫਲ ਪੁਨੀ। ”” 
- ਭੈਰ ੫, ੫੭, ੨੨ (1153) 
ਹੋਰ ਰੂਪ: 
ਜਾੜ੍ਹਾ - 
“ਸਫਲ ਸਫਲ ਭਈ ਸਫਲ ਜਾਤ੍ਰਾ। ” (ਜੀਵਨ ਰੂਪ ਯਾਤਰਾ) 
- ਧਨਾ ੫, ਅਸ ੧, ੯":੧ (687) 


“ਜੁਜ ਮਹਿ ਜੋਰਿ ਛਲੀ ਚੰਦਰਾ ਵਲਿ ਕਾਨ ਕ੍ਰਿਸਨੁ ਜਾਦਮੁ ਭਇਆ। ”? 
- ਆਸਾ ੧, ਵਾਰ ੧੩ਸ, ੧, ੨:੭ (470) 


“'ਦਦੁਰਬਾਸਾ ਸਿਉ ਕਰਤ ਠਗਉਰੀ ਜਾਦਵ ਏ ਫਲ ਪਾਏ । ” 
- ਧਨਾ ਨਾਮ, ੧, ੪:੧ (693) 


“ਬਾਹਰਿ ਜਾਦਾ ਘਰ ਮਹਿ ਆਣਿਆ। ”? 
- ਬਸੰ ੩, ੧੧, ੨:੪ (1175) 


ਹੋਰ ਰੂਪ: 
ਜਾਂਦਾ - 
“ਇਹੁ ਮਨੁ ਭੂਲਾ ਜਾਂਦਾ ਫੇਰੇ। ” (ਭਟਕਦਾ ਫਿਰਦਾ ਹੈ) 
- ਮਾਝ ੩, ਅਸ ੧੬, ੫:੨ (118) 
“ਜੋਬਨੁ ਜਾਂਦਾ ਨਦਰਿ ਨ ਆਵਈ ਜਰੁ ਪਹੁਚੈ ਮਰ ਜਾਇ। ” (ਚਲਦਾ) 
- ਸਲੋ ੩, ੧੯੫ (1414) 


- ਭੈਰ ਨਾਮ, ੬, ੧":੧ (1164) 


“ਇਹੁ ਮਾਇਆ ਕੀ ਸੋਭਾ ਚਾਰਿ ਦਿਹਾੜੇ ਜਾਂਦੀ ਬਿਲਮੁ ਨ ਹੋਇ। ” 


- ਆਸਾ ੩, ਅਸ ੩੫, ੫:੨ (429) 


- ਮਾਰੂ ੧, ਸੋਲਾ ੧੧, ੧੩:੨ (1032) 





1615 


“ਜੇ ਓਇ ਦਿਸਹਿ ਨਰਕਿ ਜਾਂਦੇ ਤਾਂ ਉਨ ਕਾ ਦਾਨੁ ਨ ਲੇਣਾ। ” 
- ਮਲਾ ੧, ਵਾਰ ੨੫ਸ, ੧, ੨:੨੦ (1290) 
(2) ਖਤਮ ਹੁੰਦੇ, ਮਿਟਦੇ, ਲੋਪ ਹੁੰਦੇ 
“ਸੂਹਾ ਰੰਗੁ ਦਿਨ ਥੋੜੇ ਹੋਵੈ ਇਸੁ ਜਾਦੇ ਬਿਲਮ ਨ ਲਾਇਦਾ। ” 
- ਮਾਰੂ ੩, ਸੋਲਾ ੨੨, ੭:੩ (1066) 
ਹੋਰ ਰੂਪ: 
ਜਾਂਦੇ - 
“ਜਾਂਦੇ ਬਿਲਮ ਨ ਹੋਵਈ ਵਿਣੁ ਨਾਵੈ ਬਿਸਮਾਦੁ । ” 
- ਸਿਰੀ ੫, ੯੧, ੧:੩ (50) 
“ਜੋਬਨ ਜਾਂਦੇ ਨ ਡਰਾਂ ਜੇ ਸਹ ਪ੍ਰੀਤਿ ਨ ਜਾਇ। ” 
- ਸਲੋ ਫਰ, ੩੪੧ (1379) 
ਜਾਦੋ - 
“ਹੁਕਮੈ ਅੰਦਰਿ ਆਇਆ ਪਿਆਰੇ ਹੁਕਮੇ ਜਾਦੋ ਜਾਇ। ” (ਜਾਣ ਲਗਿਆਂ ਤੁਰਨ 
ਲਗਿਆਂ) 


- ਸੋਰ ੧, ਅਸ ੩, ੫:੧ (636) 


- ਗਉ ੫. ਸੁਖ ੧੬, ੩:੧੦ (284) 
“ਮੋਹਿ ਨਿਰਗੁਨ ਇਕੁ ਗੁਨੁ ਨ ਜਾਨ।  (ਜਾਣਦਾ/ਸਮਝਦਾ) 
- ਬਸੰ ੫, ੭, ੧:੪ (1181) 
“ਜਿਨ ਕੈ ਹਿਰਦੈ ਤੂ ਸੁਆਮੀ ਤੇ ਸੁਖ ਫਲ ਪਾਵਹਿ ਤੇ ਤਰੇ ਭਵਸਿੰਧੁ ਤੇ ਭਗਤ ਹਰਿ 
ਜਾਨ। 
- ਕਾਨ ੪, ੧੨, ੨੧੧ (1298) 
(“ਮਹਾਨਕੋਸ਼” ਇਥੇ “ਜਾਨ” ਦੇ ਅਰਥ “ਦਾਸ”, “ਸੇਵਕ” ਕਰਦਾ ਹੈ) 
ਹੋਰ ਰੂਪ: 
ਜਾਨਉ - 
“ਹਉ ਮਾਣੁ ਤਾਣੁ ਕਰਉ ਤੇਰਾ ਹਉ ਜਾਨਉ ਆਪਾ। ” (ਸਮਝਦਾ ਹਾਂ) 
- ਸਿਰੀ ੫, ੯੭, ੧:੧ (51) 
“ਨਾ ਜਾਨਉ ਕਿਆ ਕਰਸੀ ਪੀਉ। ” (ਜਾਣਦਾ) 
- ਸੂਹੀ ਕਬ, ੨, ੧੨ (792) 
“ਅਅਜਹੁ ਸੁ ਨਾਉ ਸਮੁੰਦ ਮਹਿ ਕਿਆ ਜਾਨਉ ਕਿਆ ਹੋਇ। ”! (ਜਾਣਾ) 
- ਸਲੋ ਕਬ, ੩੯:੨ (1366) 
ਜਾਨਊ - 
“ਕ੍ਰਿਸ੍ਹਾ ਤੇ ਜਾਨਊ ਹਰਿ ਹਰਿ ਨਾਚੰਤੀ ਨਾਚਨਾ। ” 
- ਧਨਾ ਨਾਮ, ੪, ੧:੨ (693) 


“ਸੇਵਾ ਕਛੂ ਨ ਜਾਨਊ ਨੀਚੁ ਮੂਰਖਾਰੇ । ” 





1616 


- ਬਿਲਾ ੫, ੩੪, ੧੨ (809) 
(2) (ਸੰ.) ਗਿਆਨ 
“ਜਾਨ ਪ੍ਰਬੀਨ ਸੁਆਮੀ ਪੁਭ ਮੇਰੇ ਸਰਣਿ ਤੁਮਾਰੀ ਅਹੀ। ” (ਗਿਆਨ ਨਾਲ ਭਰਿਆ 
ਹੋਇਆ) 
- ਦੇਵ ੫, ੭, ੨੧੧ (529) 
(3) ਜਾਣਨ ਵਾਲਾ, ਗਿਆਤਾ 
“ਨਾਨਕ ਤਿਸੁ ਸਰਣਾਗਤੀ ਘਟ ਘਟ ਸਭ ਜਾਨ। ” 
- ਬਿਲਾ ੫, ੭੬, ੨੨ (819) 
”“ਚਿਤ ਗੁਪਤ ਕਰਮਹਿ ਜਾਨ। ”! (ਜਾਣਨ ਵਾਲਾ ਹੈ) 
- ਬਿਲਾ ੫, ਅਸ ੨, ੩੪ (838) 
(4) ਜਾਣਾ, ਗਮਨ ਕਰਨਾ 
“ਕਹੁ ਨਾਨਕ ਗੁਰੁ ਪੂਰਾ ਭੇਟਿਓ ਆਵਨ ਜਾਨ ਰਹੇ। ” 
- ਬਿਲਾ ੫, ੧੨੬, ੨੨ (829) 


ਜਾਣਦਾ 
“ਗੁਣ ਬੇਅੰਤ ਸੁਆਮੀ ਤੇਰੇ ਕੋਇ ਨ ਜਾਨਈ। ”” 


- ਰਾਮ ੫, ਛੰਤ ੨, ੩:੧ (925) 
“£ਫਿਰਤਉ ਗਰਬ ਗੁਬਾਰਿ ਮਰਣੁ ਨਹ ਜਾਨਈ। ” (ਜਾਣਦਾ ਭਾਵ ਚੇਤੇ ਰਖਦਾ) 
- ਫੁਨ ੫, ੨੦੧੩ (1363) 


“ਸੇਵਾ ਏਕ ਨ ਜਾਨਸਿ ਅਵਰੇ। ” 

- ਗਉ ੧, ਅਸ ੧੧, ੧:੧ (225) 
“ਜਬ ਕਿਸ ਕਉ ਇਹੁ ਜਾਨਸਿ ਮੰਦਾ। ” 

- ਗਉਂ ੫, ਅਸ ੧, ੨:੧ (235) 


“ਹਮ ਜਾਨਿਆ ਕਛੂ ਨ ਜਾਨਹ ਆਗੈ ਜਿਉ ਹਰਿ ਰਾਖੈ ਤਿਉ ਠਾਢੇ । ” 
- ਗਉਂ ੪, ੫੯, ੪:੧ (171) 
“ਤੁਮ ਕਰਹੁ ਭਲਾ ਹਮ ਭਲੋ ਨ ਜਾਨਹ ਤੁਮ ਸਦਾ ਸਦਾ ਦਇਆਲਾ। ” (ਜਾਣਦੇ) 
- ਸੋਰ ੫, ੧੭, ੩:੧ (613) 
ਹੋਰ ਰੂਪ: 
ਜਾਨਹਿ - 
“ਤੂੰ ਦਾਨਾ ਠਾਕੁਰੁ ਸਭ ਬਿਧਿ ਜਾਨਹਿ। ? (ਜਾਣਦਾ ਹੈ) 
੍‌ - ਮਾਝ ੫, ੨੫, ੩:੧ (101) 
“ਜੋ ਜਾਨਹਿ ਹਰਿ ਪ੍ਰਭ ਧਨੀ। ” (ਜੋ ਹਰਿ ਪ੍ਰਭੂ ਨੂੰ ਮਾਲਕ ਜਾਣਦੇ ਹਨ) 
- ਗਉਂ ੫, ੧੪੭”, ੨:੧ (212) 
“ਛਾਡਿ ਕੁ ਚਰਚਾ ਆਨ ਨ ਜਾਨਹਿ। ” (ਜਾਣਦੇ) 
- ਗਉ ਕਬ, ੪੪, ੪:੧ (332) 
“ਲੋਹਾ ਕੰਚਨੁ ਸਮ ਕਰਿ ਜਾਨਹਿ ਤੇ ਮੁਰਤਿ ਭਗਵਾਨਾ।  (ਸਮਝਨ) 
੍‌੍ - ਕੇਦਾ ਕਬ, ੧, ੧:੨ (1123) 





1617 


(1) ਜਾਣਦਾ ਹੈ ਜਾਣਦੇ/ਸਮਝਦੇ ਹਨ, ਵੇਖੋ “ਜਾਨੇ ? 
“ਆਪਨਾ ਕੀਆ ਜਾਨਹਿ ਆਪਿ। ? 
- ਸਾਰ ੫, ਅਸ ੨, ੧੨੦੩ (1236) 


“ਜੋ ਹਮਰੈ ਮਨ ਚਿਤਿ ਹੈ ਸੁਆਮੀ ਸਾ ਬਿਧਿ ਤੁਮ ਹਰਿ ਜਾਨਹੁ ਮੇਰੀ। ” (ਜਾਣਦੇ 
ਹਨ) 
- ਗਉਂ ੪, ੫੮, ੨:੧ (170) 
“ਦੁਖ ਸੁਖ ਏ ਬਾਧੇ ਜਿਹ ਨਾਹਿਨ ਤਿਹ ਤੁਮ ਜਾਨਹੁ ਗਿਆਨੀ। ” 
- ਗਉਂ ੯, ੭, ੩:੧ (220) 
(ਹੁਣ ਵਾਲੀ ਛਾਪ ਵਿਚ ਇਹ ਸ਼ਬਦ “ਜਾਨਉ? ਹੈ) 
“ਤਿਸ ਕੀ ਜਾਨਹੁ ਤ੍ਰਿਸਨਾ ਬੁਝੈ । ” (ਸਮਝੋ) 
- ਗਉਂ ੫. ਸੁਖ ੧੪, ੪:੨ (281) 
ਜਾਨਹੁਗੇ - 
“ਤਬ ਜਾਨਹੁਗੇ ਜਬ ਉਘਰੈਗੋ ਪਾਜ।  (ਸਮਝੇਗਾ) 
- ਗਉ ਕਬ, ੩, ੩:੨ (324) 
(2) ਹੋ ਸਕੇ (ਭਾਵ) 
“ਹਮ ਬਾਰਿਕ ਦੀਨ ਪਿਤਾ ਪ੍ਰਭ ਮੇਰੇ ਜਿਉ ਜਾਨਹਿ ਤਿਉ ਪਾਰੈ। ” 
- ਸਾਰ ੫, ੫੨, ੧":੨ (1214) 
“ਜਿਉ ਜਾਨਹਿ ਤਿਉ ਤਾਰਿ ਸੁਆਮੀ। ” 
- ਕਾਨ ੫, ੧੯, ੧੧੨ (1301) 
ਹੋਰ ਰੂਪ: 


ਜਾਨਹੁ - 
“ਜਿਉ ਜਾਨਹੁ ਤਿਉ ਕਰੁ ਗਤਿ ਮੇਰੀ। ? (ਹੋ ਸਕੇ ਭਾਵੇ) 
- ਸੂਹੀ ਰਵਿ, ੧, ੩:੪ (793) 


- ਗਉ ੫. ਥਿਤੀ ੧੬:੫ (300) 


“ਸੋਈ ਅਜਾਣੁ ਕਹੈ ਮੈ ਜਾਨਾ ਜਾਨਣਹਾਰੁ ਨ ਛਾਨਾ ਰੇ। ? 
- ਆਸਾ ੫. ੪੪, ੪੧ (382) 


ਜਾਨਣਹਾਰੇ - 
“ਜਾਨਣਹਾਰੇ ਕਉ ਬਲਿ ਜਾਉ।” 


- ਰਾਮ ੫, ੧੦, ੪:੨ (885) 


ਜਾਨਣਿਆ --- ਜਾਣਿਆ, ਸਮਝਿਆ, ਮੰਨਿਆ 
“ਨਾਨਕ ਨਾਮਿ ਮਿਲੈ ਵਡਿਆਈ ਦੁਖੁ ਸੁਖੁ ਸਮ ਕਰਿ ਜਾਨਣਿਆ। ”” 





1618 


- ਮਾਝ ੩, ਅਸ ੧੧, ੮:੩ (116) 


“ਜਿਸ ਨੋ ਇਕੋ ਰੰਗੁ ਭਗਤੁ ਸੋ ਜਾਨਣੋ । ” 
- ਰਾਮ ੫. ਵਾਰ ੧੩:੬ (963) 
ਜਾਣਦੀ/ਸਮਝਦੀ ਹੈ 
“ਜਨਨੀ ਜਾਨਤ ਸੁਤੁ ਬਡਾ ਹੋਤੁ ਹੈ ਇਤਨਾ ਕੁ ਨ ਜਾਨੈ ਜਿ ਦਿਨ ਦਿਨ ਅਵਧ ਘਟਤੁ 
ਹੈ। ” 
- ਸਿਰੀ ਕਬ, ੧, ੧:੧ (91) 
“ਸਿਮਰਿ ਗੁਪਾਲ ਦਇਆਲ ਸਤਸੰਗਤਿ ਨਾਨਕ ਜਗੁ ਜਾਨਤ ਸੁਪਨਾ। ” (ਜਾਣਦਿਆ 
ਹੋਇਆ) 
- ਸਮੁ ੫. ੪":੬ (1388) 
ਹੋਰ ਰੂਪ: 
ਜਾਨਤਾ - 
“ਮੇਰਾ ਤੇਰਾ ਜਾਨਤਾ ਤਬ ਹੀ ਤੇ ਬੰਧਾ। (ਸਮਝਦਾ, ਕਰਦਾ) 
- ਆਸਾ ੫, ੧੧੯, ੨੧ (400) 
“ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ। (ਜਾਣਦਾ) 
- ਧਨਾ ੪, ੧੩, ੧":੨ (670) 
ਜਾਨੰਤਿ - 
“ਗੋਬਿੰਦ ਨਾਮੰ ਨਹ ਸਿਮਰੰਤਿ ਅਗਿਆਨੀ ਜਾਨੰਤਿ ਅਸਥਿਰੰ। ? (ਜਾਣਦਾ ਹੈ) 
- ਸਸ ੫, ੪:੩ (1354) 
ਜਾਨਤੇ - 
“ਸਭ ਬਿਧਿ ਤੁਮ ਹੀ ਜਾਨਤੇ ਪਿਆਰੇ ਕਿਸੁ ਪਹਿ ਕਹਉ ਸੁਨਾਇ। ” 
- ਆਸਾਂ ੫, ਬਿਹ ੩, ੧:੧ (432) 
“ਜਜਾਨਤੇ ਦਇਆਰ। ” (ਜਾਣਦਾ ਹੈ) 
- ਸਾਰ ੫, ੧੩੭, ੧":੨ (1230) 


“ਸਤਿ ਹੋਤਾ ਅਸਤਿ ਕਰ ਮਾਨਿਆ ਜੋ ਬਿਨਸਤ ਸੋ ਨਿਹਚਲੁ ਜਾਨਥ। ”? 
- ਮਾਰੂ ੫, ੧੦, ੩:੧ (1001) 


2੩ 


“ਨਾਨਕ ਪੂਰਿ ਰਹਿਓ ਹੈ ਸਰਬ ਮੈ ਸਗਲ ਗੁਣਾ ਬਿਧਿ ਜਾਂਨਦ। ” 
- ਸਾਰ ੫, ੭, ੪:੨ (1204) 


- ਗਉ ੫. ਸੁਖ ੫, ੭:੩ (269) 


“ਹਉ ਹਰਿ ਬਿਨੁ ਦੂਜਾ ਅਵਰੁ ਨ ਜਾਨਾ। ” 





1619 


- ਮਾਝ ੪, ੨, ੧:੨ (94) 
“ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ। ” (ਸਮਝਿਆ ਹੈ) 
- ਗਉਂ ੯, ੧, ੨:੨ (219) 
“ਕਿਆ ਜਾਨਾ ਕਿਆ ਹੋਇਗਾ ਰੀ ਮਾਈ। ” (ਪਤਾ ਹੈ, ਜਾਣਾ) 
- ਆਸਾ ੧, ੨੬, ੨"੯੧ (357) 
“ਜਿਸ ਕਾ ਅਨੁ ਧਨੁ ਸਹਜਿ ਨ ਜਾਨਾ। ” (ਸਮਝਿਆ) 
- ਆਸਾ ੧, ਅਸ ੬, ੭੧ (414) 
ਹੋਰ ਰੂਪ: 
ਜਾਨਾਂ - 
“ਭਗਤਿ ਕੈ ਪ੍ਰੇਮਿ ਇਨ ਹੀ ਹੈ ਜਾਨਾਂ। ” (ਸਮਝਿਆ, ਜਾਣਿਆ) 
- ਗਉਂ ਕਬ, ਅਸ ੩੬, ੫:੨ (330) 
“ਕਿਆ ਜਾਨਾਂ ਕਿਆ ਕਰੈ ਕਰਾਂਵੈ। ? (ਪਤਾ ਹੈ, ਜਾਣਾਂ) 
- ਪੂਭਾ ੧, ੧੪, ੧੧ (1331) 
(2) ਜਾਣਾ, ਗਮਨ ਕਰਨਾ 
“ਆਵਨ ਜਾਨਾ ਤਿਹ ਮਿਟੈ ਨਾਨਕ ਜਿਹ ਮਨਿ ਸੋਇ। ”” 
- ਗਉ ੫. ਬਾਅ ੭ਸ:੨ (251) 
“ਅਉਰਨ ਪਹਿ ਜਾਨਾ ਚੁਕਾ। ”” 
੍‌੍ - ਸੋਰ ਕਬ, ੬, ੩:੪ (655) 
ਹੋਰ ਰੂਪ: 


ਜਾਨਾ 
“ਅੰਤਰਿ ਮੈਲੂ ਜੇ ਤੀਰਥ ਨਾਵੈ ਤਿਸੁ ਬੈਕੁੰਠ ਨ ਜਾਨਾਂ। ? 
- ਆਸਾ ਕਬ, ੩੭, ੧:੧ (484) 


(3) ਜਾਣਾ (ਸਹਾਇਕ ਕਿਰਿਆ) 
“ਅਤਿ ਰਚਿਓ ਕਰਿ ਲੀਨੋ ਅਪੁਨਾ ਉਨਿ ਛੋਡਿ ਸਰਾਪਰ ਜਾਨਾ। ”? 

- ਧਨਾ ੫, ੨, ੩:੨ (671) 
ਜਣਾਉੱਦਾ, ਲਖਾਉ'ਦਾ 
“ਹੋਇ ਅਨੰਨਿ ਮਨ ਹਠ ਕੀ ਦ੍ਰਿੜਤਾ ਆਪਸ ਕਉ ਜਾਨਾਤ। ”? 

- ਗੂਜ ੫. ੫. ੩:੧ (496) 

ਜਾਨਾਨਾ ---- ਜਾਣ ਲਿਆ 
“ਬਿੰਥੇ ਰੋਗ ਭੈ ਬੰਧਨ ਭਾਗੇ ਮਨ ਨਿਜ ਘਰਿ ਸੁਖੁ ਜਾਨਾਨਾ। ”” 
- ਗਉ ਕਬ, ੭੪, ੧:੨ (339) 


“ਪੜ੍ਹ ਕਲਤ੍ਹ ਉਰਝਿਓ ਜਾਨਿ ਮੇਰੀ। ” 

- ਗਉਂ ੫, ੮੦, ੧:੩ (179) 
“ਜਾਨਿ ਬੂਝਿ ਅਪਨਾ ਕੀਓ ਨਾਨਕ ਭਗਤਨ ਕਾ ਅੰਕੁਰੁ ਰਾਖਿਓ। ” (ਦੇਖ ਚਾਖ 
ਅਥਵਾ ਸਮਝ ਬੁੱਝ ਕੇ) 

- ਧਨਾ ੫, ੨੬, ੨੧੨ (677) 





16820 


ਹੋਰ ਰੂਪ: 
ਜਾਨਿਉ - 
“ਕਬੀਰ ਮੈ ਜਾਨਿਉ ਪੜਿਬੋ ਭਲੋ ਪੜਿਬੇ ਸਿਉ ਭਲ ਜੋਗੁ । ” 
- ਸਲੋ ਕਬ, ੪੫:੧ (1366) 


(1992 ਦੀ ਛਾਪ ਵਿਚ ਇਹ ਸ਼ਬਦ “ਜਾਨਿਓ? ਹੈ) 
ਜਾਨਿਓ - 


“ਜਨ ਨਾਨਕ ਜਗੁ ਜਾਨਿਓ ਮਿਥਿਆ ਰਹਿਓ ਰਾਮ ਸਰਨਾਈ। ” (ਜਾਣਿਆ, 
ਸਮਝਿਆ) 
- ਗਉਂ ੯, ੨, ੨:੨ (219) 
ਜਾਨਿਆ - 
“ਸੇਵਾ ਸਾਧ ਨ ਜਾਨਿਆ ਹਰਿ ਰਾਇਆ। ” (ਜਾਣੀ, ਸਮਝੀ) 
- ਆਸਾ ੫. ਸੋਪੁ ੪, ੨:੨ (12) 
(2) ਜਾਂਦੇ ਹਨ 
“ਹਰਿ ਸੋਭਾ ਪਾਈ ਹਰਿ ਨਾਮਿ ਵਡਿਆਈ ਹਰਿ ਦਰਗਹ ਪੈਧੇ ਜਾਨਿ ਜੀਉ। ”” 
- ਆਸਾ ੪, ਛੰਤ ੧੩, ੩:੨ (447) 
(3) ਗਮਨ ਕਰਨ, ਤੁਰ ਜਾਣ 
“ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ। ”” 
- ਤਿਲੰ ੧, ੫, ੨੭੫ (723) 
(4) ਜਾਣ, ਜਾਂਦੇ (ਸਹਾਇਕ ਕਿਰਿਆ) 
“ਵੇਖਦਿਆ ਹੀ ਭਜਿ ਜਾਨਿ ਕਦੇ ਨ ਪਾਇਨਿ ਬੰਧੁ। ? 
- ਰਾਮ ੫. ਵਾਰ ੫ਸ, ੫, ੨੨ (959) 


(1) ਜਾਣਿਆ, ਸਮਝਿਆ, ਵੇਖੋ, “ਜਾਨਿ” (1) 
(2) ਪ੍ਰਸਿੱਧ ਹੋਇਆ, ਜਾਣਿਆ ਗਿਆ 
“ਸੋ ਸੇਵਕੁ ਚਹੁ ਜੁਗ ਚਹੁ ਕੁੰਟ ਜਾਨਿਆ। ”” 
- ਮਾਰੂ ੪, ੮, ੩:੨ (998) 
(3) ਸਨਮਾਨਤ ਹੋਏ, ਜਾਣੇ ਗਏ 
“ਹਰਿਹਾਂ ਹਉ ਬਲਿਹਾਰੀ ਤਿੰਨ ਜਿ ਦਰਗਹਿ ਜਾਨਿਆ। ”? 
- ਫੁਨ ੫, ੧੯੪ (1363) 


(1) ਸਮਝੀ, ਜਾਣੀ 
“ਜਿਸਹਿ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ। ” 

- ਗਉ ੫, ਸੋਹ ੫, ੨੨ (13) 
ਹੋਰ ਰੂਪ: 
ਜਾਨੀਅਹੁ - 
“ਸਬਦੁ ਹਰਿ ਹਰਿ ਜਪੈ ਨਾਮੁ ਨਵਨਿਧਿ ਅਧੈ ਰਸਨਿ ਅਹਿਨਿਸਿ ਰਸੈ ਸਤਿ ਕਰਿ 
ਜਾਨੀਅਹੁ। ? (ਸਮਝੋ, ਮੰਨੋ) 

- ਸਵ ੪, ਕਲ ੧੩:੨ (1400) 
ਜਾਨੀਅਤੁ - 





1821 


“ਤਿਹ ਜਨ ਜਾਚਹੁ ਜਗਤ੍ਹ ਪਰ ਜਾਨੀਅਤੁ ਬਾਸੁਰ ਰਯਨਿ ਬਾਸੁ ਜਾ ਕੋਹਿਤੁ ਨਾਮ 
ਸਿਉ। ” (ਜਾਣਿਆ ਜਾਣ ਵਾਲਾ) 
- ਸਵ ੫. ਮਸ ੩੧ (1408) 
ਜਾਨੀਐ - 
“ਡਰਿ ਡਰਿ ਮਰਤੇ ਜਬ ਜਾਨੀਐ ਦੂਰਿ। ” (ਸਮਝੀਐ) 
- ਗਉਂ ੫, ੧੦੧, ੧:੧ (186) 
“ਜਬ ਲਗੁ ਜੁਗਤਿ ਨ ਜਾਨੀਐ ਭਾਉ ਭਗਤਿ ਭਗਵਾਨ। ? (ਜਾਣਦੇ ਹੋਏ ਏ) 
- ਗਉ ਕਬ, ੬੩, ੨:੨ (337) 
(2) ਜਾਂਦੇ, ਜਾ ਸਕਦੇ 
“ਕਹੇ ਨ ਜਾਨੀ ਅਉਗਣ ਮੇਰੇ। ” (ਕਹੇ ਨ ਜਾਣ/ਨਹੀ' ਜਾਂਦੇ) 
- ਗਉ ੧, ੧੭, ੧":੨ (156) 
(3) ਜਾਣ! ਗਮਨ ਕਰਨਾ 
“ਚੂਕਿ ਗਈ ਫਿਰਿ ਆਵਨ ਜਾਨੀ। ” 
- ਗਉ ਕਬ, ੬੧, ੩:੨ (337) 
(4) ਜਾਣੀ; (ਸਹਾਇਕ ਕਿਰਿਆ) 
“ਸਹਜਿ ਵਿਹਾਝੀ ਸਹਜਿ ਲੈ ਜਾਨੀ। ? 
- ਆਸਾ ੫, ੬, ੩੨ (372) 
“ਜੇਤੀ ਸਮਗ੍ਰੀ ਦੇਖਹੁ ਰੇ ਨਰ ਤੇਤੀ ਹੀ ਛਡਿ ਜਾਨੀ। ” 
- ਸੋਰ ੫, ੨੦, ੧੧ (614) 
(5) ਪਿਆਰਾ, ਮਹਿਬੂਬ 


“ਜਾਨੀ ਘਤਿ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸਬਾਏ । ? 
- ਵਡ ੧, ਅਲਾ ੧, ੧:੩ (579) 
“ਪੁਤ ਕਲਤ੍ਹ ਲਛਿਮੀ ਮਾਇਆ ਇਹੈ ਤਜਹੁ ਜੀਅ ਜਾਨੀ ਰੇ। ” (ਪਿਆਰੇ ਜੀਵ) 
- ਬਿਲਾ ਕਬ, ੧, ੪:੧ (855) 
“ਜੀਉ ਮਹਿੰਜਾ ਤਉ ਮੋਹਿਆ ਕਦਿ ਪਸੀ ਜਾਨੀ ਤੋਹਿ। ” (ਹੇ ਪਿਆਰੇ, ਹੇ 
ਮਹਿਬੂਬ) 


- ਮਾਰੂ ੫, ਵਾਰ ੨ਸ ੫, ੧:੨ (1094) 

ਹੋਰ ਰੂਪ: 
ਜਾਨੀਅੜਾ - 
“ਮੁਹਲਤਿ ਪੁਨੀ ਪਾਈ ਭਰੀ ਜਾਨੀਅੜਾ ਘਤਿ ਚਲਾਇਆ। ” 

- ਵਡ ੧, ਅਲਾ ੧, ੧:੨ (579) 
(ਮਹਾਨਕੋਸ਼ ਇਥੇ ਅਰਥ “ਜਾਨਧਾਰੀ” ਕਰਦਾ ਹੈ) 
ਜਾਨੀਆਂ - 
“ਸਦੜੇ ਆਏ ਤਿਨਾ ਜਾਨੀਆ ਹੁਕਮਿ ਸਚੇ ਕਰਤਾਰੋ । ” (ਪਿਆਰਿਆਂ) 

- ਵਡ ੧, ਅਲਾ ੩, ੪:੧ (580) 
“ਜਾਨੀਅੜਾ ਹਰਿ ਜਾਨੀਅੜਾ ਨੈਣ ਅਲੋਇਅੜਾ ਹਰਿ ਜਾਨੀਅੜਾ। ? (ਜਾਨ ਤੋ” 
ਪਿਆਰਾ “ਮਹਾਨਕੋਸ਼ ?) 

- ਰਾਮ ੫. ਛੰਤ ੧, ੧:੨ (924) 





1822 


“ਪ੍ਰਭ ਤੇ ਜਨੁ ਜਾਨੀਜੈ ਜਨ ਤੇ ਸੁਆਮੀ। ? 
- ਸਿਰੀ ਰਵਿ, ੧, ੨੨ (93) 


(1) ਗਮਨ ਕਰਨ ਭਾਵ ਮਰਨ, ਜਾਣਾ 
“ਸਬਦਿ ਨ ਭੀਜੈ ਸਾਕਤਾ ਦੁਰਮਤਿ ਆਵਨੁ ਜਾਨੁ । ? 
- ਸਿਰੀ ੧, ੧੯, ੧:੨ (21) 
“ਫਿਰਿ ਫਿਰਿ ਆਵਨ ਜਾਨੁ ਨ ਹੋਈ। ” 
- ਗਉਂ ੫, ਬਾਅ ੩੮੫ (258) 
“ਜਾਨੁ ਜਾਨੁ ਸਭਿ ਕਰਹਿ ਤਹਾ ਹੀ। ” (ਜਾਣਾ ਹੈ) 
- ਗਉਂ ਕਬ, ੧੦, ੧":੨ (325) 
(2) ਸਮਝ 
“ਰਾਮ ਨਾਮੁ ਜਪਿ ਦਿਨਸੁ ਰਾਤਿ ਗੁਰਮੁਖਿ ਹਰਿ ਧਨੁ ਜਾਨੁ। ? 
- ਸਿਰੀ ੧, ੧੯, ੨:੧ (21) 
“ਜੋ ਪ੍ਰਾਨੀ ਨਿਸਿ ਦਿਨੁ ਭਜੈ ਰੂਪ ਰਾਮ ਤਿਹ ਜਾਨੁ । ” 
- ਸਲੋ ੯, ੨੯੧ (1427) 
(3) ਮੰਨ, ਜਾਣ 
“ਪਾਰਬ੍ਰਹਮ ਬਿਨੁ ਜਾਨੁ ਨ ਦੁਜਾ। ” 
੍‌੍ - ਗਉ ੫, ੧੬੫, ੨:੨ (199) 
“ਜਿਨਿ ਤੂੰ ਕੀਆ ਤਿਸ ਕਉ ਜਾਨੁ। ” (ਮੰਨ, ਪਛਾਣ) 
- ਗੋਂਡ ੫, ੧੩, ੩:੧ (866) 
ਹੋਰ ਰੂਪ: 


ਜਾਨੂ - 
“ਤੁਝ ਬਿਨਾ ਪ੍ਰਭ ਕਿਛੂ ਨ ਜਾਨੂ। ” (ਜਾਣਦਾ, ਮੰਨਦਾ) 
- ਕਲਿ ੫, ੭, ੩੧ (1322) 


(4) (ਸੰ.) ਗਿਆਨ 
“ਜਜੈ ਜਾਨੁ ਮੰਗਤ ਜਨੁ ਜਾਚੈ ਲਖ ਚਉਰਾਸੀਹ ਭੀਖ ਭਵਿਆ। ” 
- ਆਸਾ ੧, ਪਟੀ ੧੧:੧ (433) 
(5) ਸੁਜਾਨ, ਸਿਆਣਾ 
“ਤੂੰ ਜਾਨੁ ਗਿਆਨੀ ਅੰਤਰਜਾਮੀ ਆਪੇ ਕਾਰਣੁ ਕੀਨਾ। ”? 
੍‌੍ - ਸੂਹੀ ੧, ਛੰਤ ੨, ੩:੫ (764) 
(6) ਜਾਣਨਵਾਲਾ, ਗਿਆਤਾ 
“ਆਪੇ ਸੁਰਤਾ ਆਪੇ ਜਾਨੁ । ” 
- ਬਿਲਾ ੧, ੩, ੧:੨ (796) 
“ਕਿਆ ਗੁਣ ਤੇਰੇ ਆਖਿ ਵਖਾਣਾ ਪ੍ਰਭ ਅੰਤਰਜਾਮੀ ਜਾਨੁ । ” 
- ਨਟ ੫, ੮, ੨੧ (919) 


“ਜਿਸ ਤੇ ਤੁਮ ਹਰਿ ਜਾਨੇ ਸੁਆਮੀ ਸੋ ਸਤਿਗੁਰੁ ਮੇਲਿ ਮੇਰਾ ਪ੍ਰਾਨੇ। ? 
- ਗਉਂ ੪, ੫੬, ੧੨ (169) 





16823 


“ਹਮ ਮੂੜ ਮੁਗਧ ਅਸੁਧ ਮਤਿ ਹੋਤੇ ਗੁਰ ਸਤਿਗੁਰ ਕੈ ਬਚਨ ਹਰਿ ਹਮ ਜਾਨੇ । ” 
(ਸਮਝੇ, ਗਿਆਤ ਹੋਏ) 


- ਗਉਂ ੪, ੫੬, ੧:੨ (169) 
“ਸਾਧਸੰਗਿ ਜਾਨੇ ਪਰਮਾਨੰਦਾ। ” (ਜਾਣ ਲੈਂਦਾ ਹੈ) 
- ਗਉ ੫. ਸੁਖ ੭, ੩:੬ (271) 
“ਵਾਵਾ ਵਾਹੀ ਜਾਨੀਐ ਵਾ ਜਾਨੇ ਇਹੁ ਹੋਇ। ” (ਜਾਣਨ ਨਾਲ/ ਜਾਣਕੇ) 
- ਗਉਂ ਕਬ, ਬਾਅ ੩੮:੧ (342) 
“ਰੈਣਿ ਭਈ ਤਬ ਅੰਤੁ ਨ ਜਾਨੇ। ” (ਅੰਤ ਨਹੀਂ ਜਾਣਦੀ ਭਾਵ ਮੁੱਕਣ ਵਿਚ ਹੀ 


- ਆਸਾ ੫, ੧੫, ੨੨ (375) 


“ਵਸਤੁ ਪਰਾਈ ਅਪੁਨੀ ਕਰਿ ਜਾਨੈ ਹਉਮੈ ਵਿਚਿ ਦੁਖੁ ਘਾਲੇ। ” (ਜਾਣੇ, ਸਮਝੇ) 
- ਮਾਝ ੧, ਵਾਰ ੪ਸ ੧, ੨:੪ (139) 
“ਜਿਨਿ ਕਿਛੁ ਕੀਆ ਸੋਈ ਜਾਨੈ ਜਿਨਿ ਇਹ ਸਭ ਬਿਧਿ ਸਾਜੀ। ” (ਜਾਣਦਾ ਹੈ) 
- ਗਉਂ ੫, ੧੨੬, ੫:੧ (206) 
(2) ਜਨੇ/ਜਨਮੇ ਹੋਏ 
“ਨਾਭਿ ਕਮਲ ਜਾਨੇ ਬ੍ੁਹਮਾਦਿ। ” 
- ਬਸੰ ਕਬ, ੫. ੨:੨ (1194) 


(1) ਜਾਣਦਾ ਹੈ, ਵੇਖੋ “ਜਾਨੇ” (18) 
(2) ਜਨ ਦੀ 
“ਹਰਿ ਸੇਵਾ ਤੇ ਕਾਲੂ ਜੋਹਿ ਨ ਸਾਕੈ ਚਰਨੀ ਆਇ ਪਵੈ ਹਰਿ ਜਾਨੈ । ”” 
- ਕਲਿ ੪, ੫, ੧੨ (1320) 


(1) ਜਾਣਾ ਹੈ, ਗਮਨ ਕਰਨਾ ਹੈ 
“ਜਹ ਜਾਨੋ ਸੋ ਚੀਤਿ ਨ ਆਵੈ ਅਹੁੰਬੁਧਿ ਭਏ ਆਧੇ। ? 
- ਆਸਾ ੫, ੧੨੬", ੧੨ (402) 
“ਜਹ ਜਾਨੋ ਤਹ ਰਹਨੁ ਨ ਪਾਂਵੈ। (ਜਾਂਦਾ ਹੈ) 
- ਮਾਰੂ ੫, ੧੯, ੩:੩ (1005) 
(2) ਜਾਣੋ, ਸਮਝੋ 
“ਅਜਾਮਲੁ ਗਨਿਕਾ ਜਿਹ ਸਿਮਰਤ ਮੁਕਤ ਭਏ ਜੀਅ ਜਾਨੋ। ” (ਜੀਅ ਨਾਲ-ਜਾਣੋ, 


- ਬਿਲਾ ੯, ੧, ੧":੨ (830) 


- ਕਾਨ ੫. ੪੬, ੧":੨ (1307) 





1824 


- ਸਵ ੪, ਨੀਰ ੩੯੧ (1406) 


“ਕਾਹੂ ਜਾਪ ਕਾਹੁ ਤਾਪ ਕਾਹੂ ਪੁਜਾ ਹੋਮ ਨੇਮ। ? 
ਹੇ ਲੁ ਜਾ - ਗਉ ੫, ੧੫੫, ੨:੧ (213) 
(2) ਜਪ ਨੇ, ਜਪਨ ਨਾਲ 
“ਸੀਤਲ ਭਏ ਗੁਰ ਚਰਨੀ ਲਾਗੇ ਰਾਮ ਨਾਮ ਹਿਰਦੇ ਮਹਿ ਜਾਪ। ” 
- ਬਿਲਾ ੫, ੧੦੬, ੧":੨ (825) 


“ਕਿਆ ਜਪੁ ਜਾਪਉ ਬਿਨੁ ਜਗਦੀਸੈ । ”” 


- ਬਿਲਾ ੧, ਥਿਤੀ ੧":੧ (839) 


੮੮੨ (1) ਮਾਲੂਮ ਹੁੰਦਾ, ਜਾਣੀਦਾ, ਪਤਾ ਲਗਦਾ, ਸੋਝੀ ਹੋਈ 
“ਬਿਨੁ ਗੁਰ ਮਹਲੁ ਨ ਜਾਪਈ ਨਾ ਅੰਮ੍ਰਿਤ ਫਲ ਪਾਹਿ। ”” 
- ਸਿਰੀ ੩, ਅਸ ੨੦, ੨:੩ (66) 
“ਬਿਨੁ ਸਬਦੈ ਆਪੁ ਨ ਜਾਪਈ ਸਭ ਅੰਧੀ ਭਾਈ। ” (ਸੋਝੀ ਹੁੰਦੀ) 
- ਆਸਾ ੩, ਅਸ ੨੯, ੨੧੯੧ (426) 
“ਏਵ ਭਿ ਆਖਿ ਨ ਜਾਪਈ ਜਿ ਕਿਸੈ ਆਣੇ ਰਾਸਿ। ” (ਮਾਲੂਮ ਹੋ ਸਕਦਾ) 
- ਆਸਾ ੧, ਵਾਰ ੨ ਸ, ੨, ੩:੪ (463) 
“ਜਿਥੈ ਸੁ ਵਸਤੁ ਨ ਜਾਪਈ ਆਪੇ ਵਰਤਉ ਜਾਣਿ। ” (ਪਤਾ ਲੱਗੇ, ਪਛਾਣੀ ਜਾਏ) 
- ਰਾਮ ੩, ਵਾਰ ੧੬ਸ, ੨, ੨:੩ (954) 


“ਗੁਰ ਚਰਨ ਲਾਗੇ ਦਿਨ ਸਭਾਗੇ ਆਪਣਾ ਪਿਰੁ ਜਾਪਏ। ” 
- ਰਾਮ ੩, ਅਨੰੰ ੩੪:੪ (921) 


“ਵਰਨੁ ਭੇਖੁ ਅਸਰੂਪੁ ਨ ਜਾਪੀ ਕਿਉ ਕਰਿ ਜਾਪਸਿ ਸਾਚਾ। ” 
- ਰਾਮ ੧, ਸਿਗੋ ੬੬:੫ (945) 
“ਦੂਜੀ ਅਵਰ ਨ ਜਾਪਸਿ ਕਾਈ ਸਗਲ ਤੁਮਾਰੀ-ਧਾਰਣਾ। ”” 
- ਮਾਰੂ ੫, ਸੋਲਾ ੬, ੧:੩ (1076) 


(1) ਜਪ ਕਰਦੇ ਹਨ 
“ਸਾਚਾ ਮੁਰਾਰੇ ਤਾਮਿ ਜਾਪਹਿ ਜਾਮਿ ਮੰਨਿ ਵਸਾਵਹੇ। ? 
- ਵਡ ੧, ਛੰਤ ੨, ੫:੪ (567) 
“ਜਿਨੀ ਨਾਮੁ ਵਿਸਾਰਿਆ ਕਿਆ ਜਪੁ ਜਾਪਹਿ ਹੋਰਿ। ? 
- ਸਾਰ ੪, ਵਾਰ ੨੫ਸ ੩. ੨੧ (1247) 
(2) ਜਾਣੀਦੇ, ਦਿਸਦੇ 
“ਨਾਨਕ ਨਾਮਿ ਰਤੇ ਸੁਖੁ ਪਾਇਆ ਦਰਗਹ ਜਾਪਹਿ ਸੇਈ। (ਪਾਉਂਦੇ) 
- ਸੂਹੀ ੩, ੧੧, ੪:੨ (604) 
“ਸਾਚੀ ਭਗਤਿ ਕਰਹਿ ਦਰਿ ਜਾਪਹਿ ਘਰਿ ਦਰਿ ਸਚਾ ਸੋਈ। ” (ਮਾਨ ਪਾਉਂਦੇ) 
- ਸੂਹੀ ੩, ਛੰਤ ੫, ੪:੫ (771) 





16825 


“ਸੋ ਹਰਿ ਹਰਿ ਤੁਮ ਸਦ ਹੀ ਜਾਪਹੁ ਜਾ ਕਾ ਅੰਤ ਨਾ ਪਾਰੋ। ?” 
- ਗੂਜ ੫, ੪, ੧:੨ (496) 


“ਸੂਸਤਿ ਬਿਵਸਥਾ ਹਰਿ ਕੀ ਸੇਵਾ ਮਧੁੰਤ ਪ੍ਰਭ ਜਾਪਣ। ” 
- ਧਨਾ ੫, ੪੯, ੨੧ (682) 
ਹੋਰ ਰੂਪ: 
ਜਾਪਣਾ - 
“ਉਦਮੁ ਕਰਿ ਹਰਿ ਜਾਪਣਾ ਵਡਭਾਗੀ ਧਨੁ ਖਾਟਿ। ” (ਜਪਣ ਦਾ) 
- ਸਿਰੀ ੫, ੮੭, ੧੧ (48) 
“ਤਿਨਹਿ ਗੁਸਾਈ ਜਾਪਣਾ। ” (ਜਪਿਆ ਹੈ) 
- ਮਾਝ ੫, ਅਸ ੩੮, ੫:੨ (132) 
“ਗੁਰ ਕੈ ਸਬਦਿ ਵੀਚਾਰਿ ਅਨਦਿਨੁ ਹਰਿ ਜਪੁ ਜਾਪਣਾ। ? (ਜਪਣਾ) 
- ਗੁੂਜ ੩, ਵਾਰ ੧੯ਸ, ੩, ੧:੨ (516) 
ਜਾਪਣੇ - 
“ਹੋਵੈ ਅਨਦੁ ਘਣਾ ਮਨਿ ਤਨਿ ਜਾਪਣੇ। ” (ਜਪਣ ਨਾਲ) 
- ਆਸਾ ੫, ੧੦੫, ੧":੨ (397) 


(1) ਜਪਣ/ਜਾਪ ਕਰਨ ਨਾਲ 
“ਪ੍ਰਗਟ ਪ੍ਰਤਾਪੁ ਤਾਹੁ ਕੋ ਜਾਪਤ। ”? 
੍‌੍ - ਗਉ ੫, ਬਾਅ ੩:੬ (250) 
“ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੁ ਸੁ ਬਿਨੁ ਹਰਿ ਜਾਪਤ ਹੈ ਨਹੀ ਹੋਰ। ” (ਜਪਦੇ) 
੍‌੍ - ਮਲਾ ੪, ੮, ੩੧ (1265) 
(2) ਪਤਾ ਲਗਣਾ ਦਿਸਣਾ 
“ਜਬ ਇਸ ਕਾ ਬਰਨੁ ਚਿਹਨੁ ਨ ਜਾਪਤ। ”” 
- ਗਉਂ ੫. ਸੁਖ ੨੧, ੧੫ (290) 


ਸਹੀ ਹੁੰਦਾ, ਜਾਣੀਦਾ, ਮਹਿਸੂਸ ਹੁੰਦਾ, ਲਖੀਦਾ 
“ਜੋਤੀ ਹੁ ਪੁਭੁ ਜਾਪਦਾ ਬਿਨੁ ਸਤਿਗੁਰ ਬੁਝ ਨ ਪਾਇ।” 
੍‌੍ - ਸਿਰੀ ੩, ੨੩, ੨੩ (35) 
“ਪਰਗਟਿ ਪਾਹਾਰੈ ਜਾਪਦਾ। (ਸੰਸਾਰ ਵਿਚ ਪ੍ਰਤੱਖ ਦਿਸ ਪੈਂਦਾ ਹੈ) 
- ਸਿਰੀ ੧, ਅਸ ੨੮, ੩੧ (71) 


ਹੋਰ ਰੂਪ: 
ਜਾਪਦੇ - 
“ਪਰਗਟ ਪਾਹਾਰੈ ਜਾਪਦੇ ਸਭਿ ਲੋਕ ਸੁਣੰਦੇ । (ਦਿਸ ਪੈਂਦੇ) 

- ਗਉਂ ੪, ਵਾਰ ੩੧:੩ (316) 
“ਐਥੈ ਘਰਿ ਘਰਿ ਜਾਪਦੇ ਆਗੈ ਜੁਗਿ ਜੁਗਿ ਪਰਗਟੁ ਹੋਇ। ? (ਜਾਣੇ ਜਾਂਦੇ, ਸਿੱਧ 
ਹੁੰਦੇ) 


- ਆਸਾ ੩, ਅਸ ੩੧. ੧:੨ (427) 





16826 


“ਬਿਨੁ ਗੁਰ ਗੁਣ ਨ ਜਾਪਨੀ ਬਿਨੁ ਗੁਣ ਭਗਤਿ ਨ ਹੋਇ। ” 
- ਸਿਰੀ ੩, ਅਸ ੨੧, ੮:੧ (67) 

“ਵਿਣੁ ਸਤਗੁਰ ਨ ਜਾਪਨੀ ਜਿਚਰੁ ਸਬਦਿ ਨ ਕਰੇ ਬੀਚਾਰੁ । ” 

- ਰਾਮ ੧, ਓਅੰ ੪੪:੮ (936) 
ਹੋਰ ਰੂਪ: 
ਜਾਪਨਿ੍‌ - 
“ਰੰਗ ਪਰੰਗ ਅਨੇਕ ਨ ਜਾਪਨ੍੍‌ ਕਰਤਬਾ। ? (ਸਮਝੇ, ਜਾਣ) 

- ਰਾਮ ੫, ਵਾਰ ੧੮੨ (965) 
ਜਾਪਨੀ - 
“ਨਾਨਕ ਅੰਤ ਨ ਜਾਪਨੀ ਹਰਿ ਤਾ ਕੇ ਪਾਰਾਵਾਰ। ” (ਦਿਸਦਾ, ਲਭਦਾ) 

- ਆਸਾ ੧, ਵਾਰ ੨੩੧ (475) 


(1) ਜਪੋ 
“ਜੀਅ ਜੰਤ ਸਭਿ ਜਿਨਿ ਕੀਏ ਆਠ ਪਹਰ ਤਿਸੁ ਜਾਪਿ।” 

- ਸਿਰੀ ੫, ੭੯, ੩੨ (45) 
“ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ। ” (ਜਪਦਾ ਹੈ, “ਮਹਾਨਕੋਸ਼! ਇਸ 
ਦੇ ਅਰਥ ਉਸਤਤ ਕਰਦਾ ਹੈ) 

- ਗਉ ੫. ਸੁਖ ੨੧ਸ:੨ (290) 

“ਨਾਨਕ ਅਨਦ ਭਏ ਦੁਖ ਭਾਗੇ ਸਦਾ ਸਦਾ ਹਰਿ ਜਾਪਿ। ” (ਜਪ ਕੇ) 

- ਧਨਾ ੫, ੪੪, ੨੧੨ (681) 


ਹੋਰ ਰੂਪ: 

ਜਾਪਿਓ - 

“ਤਨੁ ਧਨੁ ਆਪਨ ਥਾਪਿਓ ਹਰਿ ਜਪੁ ਨ ਨਿਮਖ ਜਾਪਿਓ ਅਰਥੁ ਦੂਬੁ ਦੇਖੁ 
ਕਛੁ ਸੰਗਿ ਨਾਹੀ ਚਲਨਾ। ” (ਜਪਿਆ) 


- ਧਨਾ ੫, ੩੦, ੧:੨ (678) 
ਜਾਪਿਆ - 
“ਬਿਨਵੰਤ ਨਾਨਕ ਸੰਜੋਗਿ ਭੁਲਾ ਹਰਿ ਜਾਪੁ ਰਸਨ ਨ ਜਾਪਿਆ। ”?” 
੍‌੍ - ਬਿਹਾ ੫, ਛੰਤ ੭, ੩੬ (546) 
(2) ਜਪ 
“ਤਾ ਤੇ ਜਾਪਿ ਮਨਾ ਹਰਿ ਜਾਪਿ।” 
- ਕਾਨ ੫, ੪੪, ੧":੧ (1307) 


(1) ਪਤਾ ਲਗਨਾ, ਸਮਝ ਆਉਦਾ 
“ਤੇਰਾ ਹੁਕਮ ਨ ਜਾਪੀ ਕੇਤੜਾ ਲਿਖਿ ਨ ਜਾਣੈ ਕੋਇ। ” 
- ਸਿਰੀ ੧, ਅਸ ੧, ੨੧੧ (53) 
“ਨਾਨਕ ਸਾਹਿਬੁ ਸਚੋ ਸਚਾ ਤਿਚਰੁ ਜਾਪੀ ਜਾਪੈ। ” (ਪਤਾ ਲੱਗਦਾ, ਦਿਸਦਾ ਹੈ) 
- ਰਾਮ ੩, ਵਾਰ ੧੯ਸ, ੧, ੧:੮ (956) 
(2) ਜਾਪਕ, ਜਪਨ ਵਾਲਾ (ਮਹਾਨਕੋਸ਼) 
“ਨਾਨਕ ਜਾਪੀ ਜਪੁ ਜਾਪੁ। ” (ਸ਼ਬਦਾਰਥ ਇਥੇ ਵੀ ਅਰਥ “ਜਪਾਂ” ਹੀ ਕਰਦਾ ਹੈ) 





1827 


- ਰਾਮ ੫, ੪੩, ੪:੩ (896) 
(3) ਜਪਾਂ 
“ਏਹ ਦੇਹ ਸੁ ਬਾਕੀ ਜਿਤੁ ਹਰਿ ਜਾਪੀ ਹਰਿ ਹਰਿ ਨਾਮਿ ਸੁਹਾਵੀਆ। ”” 
- ਵਡ ੪, ਘੋੜੀ ੧, ੧:੫ (575) 


ਜਾਪੀਅਲੇ --- ਜਪਦਾ ਹਾਂ 
““ਪੂਰਬਲੋ ਕ੍ਰਿਤ ਕਰਮੁ ਨ ਮਿਟੈ ਰੀ ਘਰ ਗੇਹਣਿ ਤਾ ਚੇ ਮੋਹਿ ਜਾਪੀਅਲੇ ਰਾਮ ਚੇ 


ਨਾਮ। ” 
- ਧਨਾ ਤਿਲੋ, ੧, ੬:੧ (695) 


ਜਾਪੀਐ ---- ਜਪੀਏ, ਜਾਪ ਕਰੀਏ 
“ਸੰਤ ਪ੍ਰਸਾਦਿ ਹਰਿ ਜਾਪੀਐ। ”? 
- ਗਉ ੫. ੧੪੫”, ੨:੧ (211) 
(1) ਜਾਪ, ਜਿਸ ਦਾ ਜਪ ਕੀਤਾ ਜਾਵੇ 
“ਮਨ ਮੇਰੇ ਰਾਮ ਨਾਮੁ ਜਪਿ ਜਾਪੁ। ? (ਮਹਾਨਕੋਸ਼ ਇਥੇ ਅਰਥ “ਜਪਨ ਯੋਗ? 
ਕਰਦਾ ਹੈ) 
- ਸਿਰੀ ੫, ੮੭, ੧੧ (48) 
“ਸਭੋ ਜਪੀਐ ਜਾਪੁ ਜਿ ਮੁਖਹੁ ਬੋਲੇਟਿਆ। ” 
- ਗੂਜ ੫, ਵਾਰ ੧੦:੬ (520) 
(2) ਜਪ, ਜਪੋ 
“ਚਰਣ ਕਮਲ ਹਿਰਦੇ ਮਹਿ ਜਾਪੁ । ” 
- ਗਉ ੫, ੧੫੭, ੪:੧ (197) 


(1) ਜਪੇ, ਚੇਤੇ ਕਰੇ 
“ਮੂਰਨ ਆਸ ਕਰੀ ਖਿਨ ਭੀਤਰਿ ਹਰਿ ਹਰਿ ਹਰਿ ਗੁਣ ਜਾਪੇ ਜੀਉ। ” 

- ਮਾਝ ੫, ੩੪, ੪:੩ (104) 
“ਭਏ ਮਨੋਰਥ ਸੋ ਪ੍ਰਭੁ ਜਾਪੇ। ” (ਜਪਨ ਨਾਲ) 

- ਬਿਲਾ ੫, ੧੭, ੨੨ (805) 


ਹੋਰ ਰੂਪ: 
ਜਾਪੈ - 
“ਆਠ ਪਹਰ ਤੁਧੁ ਜਾਪੈ ਪਵਨਾ। ” (ਜਪਦੀ ਹੈ) 
- ਮਾਝ ੫. ਅਸ ੩੫, ੩੯੧ (130) 


(2) ਸੁਝਾਉਣਾ, ਜਣਾਉਣਾ, ਦਸਨਾ 
“ਆਪਿ ਬੁਝਾਏ ਆਪੇ ਜਾਪੇ। ” 

- ਬਿਲਾ ੩, ੨, ੪੨ (797) 
(1) ਜਪਣਾ, ਵੇਖੋ “ਜਾਪੇ” (1) 
“ਏਕੁ ਅਖਰੁ ਜੋ ਗੁਰਮੁਖਿ ਜਾਪੈ ਤਿਸ ਕੀ ਨਿਰਮਲ ਸੋਈ। ”” 

- ਸ਼ੂਹੀ ੫, ੫੦, ੩੧੨ (747) 
(2) ਪਤਾ ਲਗਨਾ, ਸਮਝ ਆਉਣਾ, ਦਿਸਨਾ ਪ੍ਰਤੀਤ ਹੋਣਾ 
“ਅੰਤੁ ਨ ਜਾਪੈ ਕੀਤਾ ਆਕਾਰੁ । ? 





1628 


- ਜਪੁ ੧, ੨੪੩੫ (5) 
“ਨਹ ਜਾਪੈ ਨਹ ਬੂਝੀਐ ਨਰ ਕਛੁ ਕਰਤ ਬੀਚਾਰੁ । ” (ਦਿਸਦੀ ਹੈ) 
- ਗਉ ੫. ਥਿਤੀ ੫:੩ (297) 
“ਹਰਿ ਜਪਦਿਆ ਖਿਨੁ ਢਿਲ ਨ ਕੀਜਈ ਮੇਰੀ ਜਿੰਦੁੜੀਏ ਮਤੁ ਕਿ ਜਾਪੈ ਸਾਹੁ ਆਵੈ 
ਕਿ ਨ ਆਵੈ ਰਾਮ। ” (ਪਤਾ ਹੈ) 
- ਬਿਹਾ ੪, ਛੰਤ ੫, ੨੨ (540) 
““ਉਗਵੈ ਸੂਰੁ ਨ ਜਾਪੈ ਚੰਦੁ। ” (ਦਿਸਦਾ) 
- ਸੂਹੀ ੩, ਵਾਰ ੧੭ਸ, ੩, ੧:੩ (791) 


(3) ਜਾਪਨਾ, ਉਘੜਨਾ 
“ਨਾਨਕ ਐਸਾ ਆਗੂ ਜਾਪੈ। ” 


- ਮਾਝ ੧, ਵਾਰ ੫ੰਸ, ੧, ੧:੪ (140) 
“ਰਤੁ ਪੀਣੈ ਰਾਜੇ ਸਿਰੈ ਉਪਰਿ ਰਖੀਅਹਿ ਏਵੈ ਜਾਪੈ ਭਾਉ। ” (ਹਾਲਤ ਇਸ ਤਰ੍ਹਾਂ 
ਦੀ ਹੋ ਜਾਵੇ/ਬਣ ਜਾਵੈ) 
- ਮਾਝ ੧, ਵਾਰ ੯ਸ, ੧, ੩:੨ (142) 
“ਸਚੀ ਬਾਣੀ ਜੁਗੁ ਚਾਰੇ ਜਾਂਧੈ। ” (ਜਾਣੀ ਜਾਂਦੀ ਹੈ) 
- ਗਉਂ ੩, ੨੩, ੧:੩ (158) 
“ਭਗਤਿ ਨਿਰਾਲੀ ਅਲਾਹ ਦੀ ਜਾਪੈ ਗੁਰ ਵੀਚਾਰਿ। ? (ਲਗਦੀ/ਜਾਪਦੀ ਹੈ) 
- ਆਸਾ ੩, ਅਸ ੩੬, ੯੧ (430) 
(4) ਵੇਖਿਆ, ਜਾਤਾ 
“ਸੇਵਾ ਸੁਰਤਿ ਨ ਜਾਣੀਆ ਨਾ ਜਾਪੈ ਆਰਾਧਿ। ”” 
- ਗਉ ੫, ੧੭੦", ੨:੧ (218) 
(5) ਪ੍ਰਗਟ ਹੋਣਾ, ਪ੍ਰਸਿੱਧ ਹੋਣਾ 
“ਗੁਰ ਕਾ ਸੇਵਕੁ ਦਹਦਿਸਿ ਜਾਪੈ। ”” 
- ਗੋਂਡ ੫, ੮, ੩:੪ (864) 
“ਜਿਨਿ ਜਿਨਿ ਗੁਰਮੁਖਿ ਬੁਝਿਆ ਸੁ ਚਹੁ ਕੁੰਡੀ ਜਾਪੈ। ? 
- ਮਾਰੂ ੫, ਵਾਰ ੮:੨ (1097) 
(6) ਅਹੁੜਦਾ, ਸੁਝਦਾ 
“ਹਰਿ ਕੀ ਕੀਮਤਿ ਨਾ ਪਵੈ ਕਿਛੁ ਕਹਣੁ ਨ ਜਾਧੈ। ”” 
- ਰਾਮ ੩, ਵਾਰ ੧੩੧੨ (953) 
(7) ਜਾਣੇ ਜਾਣਾ 
“ਸਭ ਅੰਤਰਿ ਜਨ ਵਰਤਾਇਆ ਹਰਿ ਜਨ ਤੇ ਜਾਧੈ। ” (ਹਰਿ ਸੇਵਕ/ਜਨ ਤੋ 
ਜਾਣਿਆ ਜਾਂਦਾ ਹੈ) 
- ਮਾਰੂ ੫, ਵਾਰ ੮:੮ (1097) 


(1) ਯਮ, ਧਰਮ ਰਾਜ ਦੇ ਦੂਤ 
“ਪ੍ਰਭ ਸੁਆਮੀ ਕੰਤ ਵਿਹੂਣੀਆ ਮੀਤ ਸਜਣ ਸਭਿ ਜਾਮ। ” 
- ਮਾਝ ੫, ਬਾਰਾ ੧:੮ (133) 
“ਅਵਰੁ ਜਿ ਕਰਨ ਕਰਾਵਨੋ ਤਿਨ ਮਹਿ ਭਉ ਹੈ ਜਾਮ ਕਾ। ? (ਜਮਾਂ ਦਾ) 
- ਗਉਂ ੫, ੧੪੨", ੧੧੨ (211) 
(2) ਜਨਮ 





1829 


“ਅਨਿਕ ਜੋਨ ਜਨਮੈ ਮਰਿ ਜਾਮ। ? (ਜਨਮ ਹੋਵੇ) 
- ਗਉ ੫. ਸੁਖ ੨, ੩:੫ (264) 
(3) ਪਹਿਰ, ਸਮੇ' ਦੀ ਇਕ ਇਕਾਈ 
“ਆਠ ਜਾਮ ਚਉਸਠਿ ਘਰੀ ਤੁਅ ਨਿਰਖਤ ਰਹੈ ਜੀਉ। ”” 
- ਸਲੋ ਕਬ, ੨੩੫੧੧ (1377) 


“ਜਾਂਮਣੁ ਮਰਣਾ ਦੀਸੈ ਸਿਰਿ ਊਭੌ ਖੁਧਿਆ ਨਿਦ੍ਰਾ ਕਾਲੰ। ” 
- ਮਲਾ ੧ ਅਸ ੪, ੮:੩ (1275) 


“ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ । ? 
- ਮਾਝ ੧, ਵਾਰ ੬ਸ, ੧, ੧:੧ (140) 


੮੪ 


(1) ਜਦ 
“ਨਿਕਸਿ ਜਾਤਉ ਰਹੈ ਅਸਥਿਰੁ ਜਾਮਿ ਸਚੁ ਪਛਾਣਿਆ। ”” 

- ਗਉ ੧. ਛੰਤ ੧, ੩:੪ (242) 
“ਇਕੁ ਕਰਮੁ ਧਰਮੁ ਨ ਹੋਇ ਸੰਜਮੁ ਜਾਮਿ ਨ ਏਕੁ ਪਛਾਣੀ। ? (ਜਦੋ ਤੱਕ) 

- ਵਡ ੧, ਛੰਤ ੨, ੩:੫ (566) 
“ਜਾਮਿ ਨ ਉਚਰਸਿ ਸ੍ਰੀ ਗੋਬਿੰਦ। ” (ਜੇਕਰ) 

- ਭੈਰ ਨਾਮ, ੧, ੧:੨ (1763) 


“ਜਿਸੁ ਚੀਤਿ ਆਵੈ ਤਿਸੁ ਸਦਾ ਸੁਖੁ ਹੋਵੈ ਨਿਕਟਿ ਨ ਆਵੈ ਤਾ ਕੈ ਜਾਮੁ। ? 
- ਭੈਰ ੫, ੩੮, ੧":੨ (1146) 


(1) ਜੰਮਦਾ, ਜਨਮ ਲੈਂਦਾ 
“ਢੇਰੀ ਜਾਮੈ ਜਮਿ ਮਰੈ ਗਰਭ ਜੋਨਿ ਦੁਖ ਪਾਇ। ”? 
- ਗਉਂ ੫, ਬਾਅ ੩੦੫ (256) 
(2) ਉਗਦਾ, ਜੰਮੇਗਾ 
“ਆਜੁ ਕਾਲਿ ਭੁਇ ਲੇਟਣਾ ਊਪਰਿ ਜਾਮੈ ਘਾਸੁ। ” 
- ਸਲੋ ਕਬ, ੩੮੨ (1366) 


ਹੋਰ ਰੂਪ: 
ਜਾਂਮੈ - 
“ਜੈਸੇ ਧਰਤੀ ਸਾਂਧੈ ਬਹੁ ਬਿਧਿ ਬਿਨੁ ਬੀਜੈ ਨਹੀ ਜਾਂਮੇ। ” (ਜੰਮਦੀ, ਉਗਦੀ) 
- ਸਾਰ ੫, ੧੧, ੨੧ (1205) 


“ਚੋਰ ਜਾਰ ਜੂਆਰ ਤੇ ਬੁਰਾ। ” 
- ਭੈਰ ੫, ੩੪, ੩:੩ (1145) 


“ਯਯਾ ਜਾਰਉ ਦੁਰਮਤਿ ਦੋਊ। ” 





16830 


- ਗਉ ੫, ਬਾਅ ੧੪:੧ (253) 
“ਸਾਧੂ ਧੂਰਿ ਲਾਈ ਮੁਖਿ ਮਸਤਕਿ ਕਾਮ ਕ੍ਰੋਧ ਬਿਖੁ ਜਾਰਉ। ” (ਸਾੜਦਿਆਂ) 
- ਦੇਵ ੫, ੧੯, ੧:੧ (532) 


2੩ 


ਸਾੜਦਾ ਹੈ 
“ਬੈਰੀ ਸੰਗਿ ਰੰਗ ਰਸਿ ਰਚਿਆ ਤਿਸੁ ਸਿਉ ਜੀਅਰਾ ਜਾਰਸਿ ਰੇ।”? 
- ਮਾਰੂ ੫, ੭, ੧੨ (1000) 


“ਬੁਧਿ ਗਰੀਬੀ ਖਰਚੁ ਲੈਹੁ ਹਉਮੈ ਬਿਖੁ ਜਾਰਹੁ । ” 
- ਆਸਾ ੫, ੧੦੪, ੨੯੧ (399) 


“ਚੋਰਾ ਜਾਰਾ ਤੈ ਕੂੜਿਆਰਾ ਖਾਰਾਬਾ ਵੇਕਾਰ। ” 

- ਆਸਾ ੧, ਵਾਰ ੬ਸ, ੧, ੧:੯ (466) 
(2) ਸਾੜਿਆ - 
“ਭੈ ਮਰਬੇ ਕੋ ਬਿਸਰਤ ਨਾਹਿਨ ਤਿਹ ਚਿੰਤਾ ਤਨੁ ਜਾਰਾ। ” 

- ਜੈਤ ੯, ੨, ੧੨ (703) 

ਹੋਰ ਰੂਪ: 
ਜਾਰਿ - 
“ਨਾਨਕ ਜਿਸੁ ਪਿੰਜਰ ਮਹਿ ਬਿਰਹਾ ਨਹੀ ਸੋ ਪਿੰਜਰੁ ਲੈ ਜਾਰਿ। ” (ਸਾੜ ਦੇਹ) 

- ਸਿਰੀ ੪, ਵਾਰ ੧ਪਸ, ੨, ੧੨ (89) 


“ਸਤਿਗੁਰੁ ਜਾਰਿ ਗਇਓ ਭੂਮੁ ਮੋਰਾ। ” (ਸਾੜਿਆ ਹੈ) 

- ਬਿਲਾ ਕਬ, ੨, ੨੨ (855) 
“ਮੋ ਕਉ ਘਾਲਿ ਜਾਰਿ ਭਾਵੈ ਮਾਰਿ ਡਾਰਿ। ? (ਅੱਗ ਵਿਚ ਪਾ/ਸੁਟ (ਮਹਾਨਕੋਸ਼) 

- ਬਸੰ ਕਬ, ੪, ੩:੪ (1194) 


ਜਾਰਿਓ - 
“ਕਰਮ ਧਰਮ ਕਰਤੇ ਬਹੁ ਸੰਜਮ ਅਹੰਬੁਧਿ ਮਨੁ ਜਾਰਿਓ ਰੇ। ” (ਸਾੜਿਆ ਹੈ) 

- ਗਉ ਕਬ, ੫੬, ੧:੨ (355) 
ਜਾਰਿਆ - 
“ਜਿਨਿ ਜੁਆਲਾ ਜਗੁ ਜਾਰਿਆ ਸੁ ਜਨ ਕੇ ਉਦਕ ਸਮਾਨਿ। ” (ਸਾੜਿਆ) 

- ਸਲੋ ਕਬ, ੧੭੫੨ (1373) 
ਜਾਰੀ - 
“ਕਾਮੁ ਕੋਧੁ ਮਾਇਆ ਲੈ ਜਾਰੀ ਤ੍ਰਿਸਨਾ ਗਾਗਰਿ ਫੂਟੀ। ” (ਸਾੜ ਦਿਤੀ) 

- ਆਸਾ ਕਬ, ੨੮, ੨੧ (483) 


(1) ਸਾੜ ਦਿਤੀ, ਵੇਖੋ ਜਾਰਾ (2) 
(2) ਬਾਲੀ, ਪ੍ਰਜਵਲਤ ਕੀਤੀ 
“ਭਵਨ ਚਤੁਰ ਦਸ ਭਾਠੀ ਕੀਨੀ ਬੁਹਮ ਅਗਨਿ ਤਨਿ ਜਾਰੀ ਰੇ । ” 
- ਰਾਮ ਕਬ, ੧, ੨:੧ (969) 
(3) ਲੰਘਾ ਦਿਤੀ (ਭਾਵ) 





1831 


“ਧਾਵਨ ਪਾਵਨ ਕੂਰ ਕਮਾਵਨ ਇਹ ਬਿਧਿ ਕਰਤ ਅਉਧ ਤਨ ਜਾਰੀ। ”” 
- ਸਮੁ ੫, ੬:"੩ (1388) 
ਜਾਰੀਆ ---- ਵਿਭਚਾਰ ਦੇ ਕੰਮ 
“ਲਖ ਚੋਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲਿ। ” 
- ਆਸਾ ੧, ਵਾਰ ੧ਪ੫ਸ ੧, ੨੧ (471) 
ਜਾਰੀਐ ---- ਸੜ ਜਾਣ 
“ਘਬੁ ਦਬੁ ਜਬ ਜਾਰੀਐ ਬਿਛੁਰਤ ਪ੍ਰੇਮਿ ਬਿਹਾਲ। ”” 
- ਚਉ ੫, ੭:੧ (1364) 


“ਕਾਲੁ ਜਾਲੁ ਬੁਹਮ ਅਗਨੀ ਜਾਰੇ । ” 
- ਗਉ ੧, ਅਸ ੭, ੩:੧ (223) 
“ਜਿਹ ਪਾਵਕ ਸੁਰਿ ਨਰ ਹੈ ਜਾਰੇ। (ਸਾੜੇ ਹਨ) 
- ਗਉ ਕਬ, ੧, ੨:੧ (323) 


- ਗਉਂ ਕਬ, ੩੩, ੧:੨ (329) 
(1) ਸਾੜੇ, ਵੇਖੋ “ਜਾਰੇ 
(2) ਬਾਲੇ, ਪ੍ਰਜਵਲਤ ਕਰੇ 
“ਛਾਪਰ ਬਾਂਧਿ ਸਵਾਰੈ ਤ੍ਰਿਣ ਕੋ ਦੁਆਰੈ ਪਾਵਕੁ ਜਾਰੈ । ” 

- ਸਾਰ ੫, ੧੦, ੧੩ (1205) 
ਹੋਰ ਰੂਪ: 


ਜਾਰ - 
“ਬੂਝੀ ਤ੍ਰਿਸਨਾ ਸਹਜਿ ਸੁਹੇਲਾ ਕਾਮੁ ਕੋਧੁ ਬਿਖੁ ਜਾਰੋ। ” (ਸਾੜੇ) 

- ਸਾਰ ੫, ੫੪, ੧੧ (1215) 
(1) ਜੀਵਾਂ ਨੂੰ ਫਸਾ ਕੇ ਫੜਨ ਲਈ ਬਣਾਈ ਧਾਗੇ ਅਥਵਾ ਹੋਰ ਵਸਤੂ ਨਾਲ ਬਣਾਈ 
ਫਾਹੀ, ਫਾਹੀ (ਫੰਧਾ) 
“ਆਪ ਜਾਲ ਮਣਕੜਾ ਆਪੇ ਅੰਦਰਿ ਲਾਲੂ। ? 


- ਸਿਰੀ ੧, ੨੫, ੨੨ (23) 
“ਆਲ ਜਾਲ ਮਾਇਆ ਜੰਜਾਲ। ” (ਘਰ ਦੇ ਫੰਧੇ ਭਾਵ ਘਰ ਦੇ ਧੰਦੇ ਤੇ ਬੰਧਨ) 
- ਗਉ ੫. ਸੁਖ ੨੧, ੭:੫ (292) 
(2) ਬੰਧਨ 
“ਗੁਰਿ ਪੂਰੈ ਤਾ ਕੇ ਕਾਟੇ ਜਾਲ। ” 
- ਗਉਂ ੫, ੮੨, ੪:੪ (180) 


“ਜਾਲਉ ਐਸੀ ਰੀਤਿ ਜਿਤੁ ਮੈ ਪਿਆਰਾ ਵੀਸਰੈ। ”” 





1832 


- ਵਡ ੪, ਵਾਰ ੧੦ਸ, ੧, ੨੧ (590) 


“ਹਉਮੈ ਮਮਤਾ ਲੋਭੁ ਜਾਲਹੁ ਸਬਦਿ ਮੈਲੁ ਚੁਕਾਈਐ। ”? 
- ਬਿਲਾ ੧, ਛੰਤ ੧, ੪:੪ (843) 


“ਬਾਸਨ ਮੇਟਿ ਨਿਬਾਸਨ ਹੋਈਐ ਕਲਮਲ ਸਗਲੇ ਜਾਲਕਾ। ”” 
- ਮਾਰੂ ੫, ਸੋਲਾ ੧੩, ੭:੩ (1085) 


ਸਮਾਂ ਕੱਟਣਾ, ਭੋਗਨਾ (ਦੁੱਖ), ਦੁੱਖ ਸਹਾਰਨਾ 
“ਜਾਲਣ ਗੋਰਾਂ ਨਾਲਿ ਉਲਾਮੇ ਜੀਅ ਸਹੇ। ”” 
- ਆਸਾ ਫਰ, ੨, ੮:੨ (488) 


ਇਕ ਭੱਟ ਜਿਸ ਦੇ ਗੁਰੂ ਅਮਰਦਾਸ ਜੀ ਦੀ ਵਡਿਆਈ ਦੇ 5 ਸਵਯੈ ਸੂ ਗੁਰੂ ਗ੍ਰੰਥ 
ਸਾਹਿਬ ਵਿਚ ਦਰਜ਼ ਹਨ। 
“ਜਾਲਪਾ ਪਦਾਰਥ ਇਤੜੇ ਗੁਰ ਅਮਰਦਾਸਿ ਡਿਠੈ ਮਿਲਹਿ। ”” 

- ਸਵ ੩, ੧੪:੬ (1395) 
ਹੋਰ ਰੂਪ: 
ਜਲਪੁ - 
“ਸਕਯਥੁ ਸੁ ਸਿਰੁ ਜਾਲਪੁ ਭਣੈ ਜੁ ਸਿਰੁ ਨਿਵੈ ਗੁਰ ਅਮਰ ਨਿਤ। ”? 

- ਸਵ ੩, ੧੦੧੭ (1394) 


(1) ਜਾਲ, ਫਾਹੀ 
“ਕਿਆ ਲੈ ਆਇਆ ਲੇ ਜਾਇ ਕਿਆ ਫਾਸਹਿ ਜਮ ਜਾਲਾ। ? 
- ਗਉ ੧, ਅਸ ੧੭, ੬:੧ (228) 
(2) ਬੰਧਨ 
“ਸੁਣਿ ਸਿਖਵੰਤੇ ਨਾਨਕੁ ਬਿਨਵੈ ਛੋਡਹੁ ਮਾਇਆ ਜਾਲਾ। ” 
- ਗੂਜ ੧, ਅਸ ੧, ੪:੧ (503) 
“ਅਮਰੁ ਅਜੋਨੀ ਜਾਤਿ ਨ ਜਾਲਾ। ” 
- ਬਿਲਾ ੧, ਥਿਤੀ ੧:੨ (838) 
(3) ਜੰਗਾਲ, ਮੈਲ 
“ਹੰਸ ਹੰਸਾ ਬਗ ਬਗਾ ਲਹੈ ਮਨ ਕੀ ਜਾਲਾ। ? 
- ਵਡ ੧, ਛੰਤ ੨, ੭:੬ (567) 
(4) ਜਲਾ/ਸਾੜ ਦਿਤੇ 
“ਬਹੁ ਮੈਲੇ ਨਿਰਮਲ ਹੋਇਆ ਸਭ ਕਿਲਬਿਖ ਹਰਿ ਜਸਿ ਜਾਲਾ। ”” 
- ਮਾਲੀ ੪, ੫, ੪:੧ (985) 


ਜਾਲਾਇ ---- ਸਾੜ ਦਿਤੇ 
“ਡੀ ਸੋ ਫੋਗੁ ਸਮਾਲੀਐ ਦਿਚੈ ਅਗਿ ਜਾਲਾਇ। ”” 
- ਮਾਝ ੧, ਵਾਰ ੧੧ਸ, ੧, ੨:੪ (143) 





1633 


“ਜਾਲਿ ਮੋਹੁ ਘਸਿ ਮਸੁ ਕਰਿ ਮਤਿ ਕਾਗਦੁ ਕਰਿ ਸਾਰੁ। ? (ਸਾੜਕੇ) 
- ਸਿਰੀ ੧, ੬, ੧:੧ (16) 
“ਜਜਾਲਿ ਨ ਸਾਕਹਿ ਤੀਨੇ ਤਾਪ। ” (ਸਾੜ ਨਹੀ ਸਕਦੇ) 
- ਸੂਹੀ ੫, ੩੧, ੩੨ (743) 
“ਨਾਨਕ ਹਉਮੈ ਜਾਲਿ ਸਮਾਈ। ” (ਹਊਮੈ ਸਾੜ ਕੇ) 
- ਰਾਮ ੧, ਸਿਗੋ ੨੯੬ (941) 
ਹੋਰ ਰੂਪ: 
ਜਾਲਿਓਨੁ - 
“ਨਾਨਕ ਭਗਤਾ ਸਦਾ ਅਨੰਦੁ ਭਾਉ ਦੂਜਾ ਜਾਲਿਓਨੁ । ? 
੍‌੍ - ਸੋਰ ੪, ਵਾਰ ੨੮੫ (653) 
(2) ਫੰਧਾ, ਜਾਲ, ਫਾਹੀ 
“ਓੰਤੈ ਸਾਥਿ ਮਨੁਖੁ ਹੈ ਫਾਥਾ ਮਾਇਆ ਜਾਲਿ। ” 
- ਸਿਰੀ ੫, ੭੩, ੨੪੨ (43) 


(1) ਬਿਤਾਈ, ਲੰਘਾਈ, ਕਟੀ 
“ਕਹਿਆ ਨ ਮਾਨਹਿ ਸਿਰਿ ਖਾਕੁ ਛਾਨਹਿ ਜਿਨ ਸੰਗਿ ਮਨੁ ਤਨੁ ਜਾਲਿਆ। ”? 

- ਜੈਤ ੫, ਛੰਤ ੩, ੩:੪ (705) 
(2) ਸਾੜਨਾ 
“ਮਮਤਾ ਜਾਲਿਆ ਪਿੰਡੁ ਵਣਾਹੰਬੈ। ” (ਸਾੜਿਆ, ਸੜ ਰਹੀ ਹੈ) 

- ਮਾਰੂ ਕਬ, ੮, ੪:੨ (1104) 
(1) ਜਾਲ, ਫਾਹੀ 
“ਨ ਜਾਣਾ ਮੇਉ ਨ ਜਾਣਾ ਜਾਲੀ। ” 

=' ਸਿਚੀ ੧, ਵਧ, ੧੯੧੧ (25) 


- ਸਿਰੀ ੧, ੨੫, ੨੧੧ (23) 


“ਅੰਧਾ ਭੂਲਿ ਪਇਆ ਜਮ ਜਾਲੇ। ” (ਜਾਲ ਵਿਚ) 
- ਮਾਝ ੧, ਵਾਰ ੪ਸ, ੧, ੨:੩ (139) 
ਜਾਲੋ - 
“ਰੂਪੁ ਰੰਗੁ ਰਹਸੁ ਨਹੀ ਸਾਚਾ ਕਿਉ ਛੋਡੈ ਜਮ ਜਾਲੋ। ” 
- ਭੈਰ ੧, ੩, ੧੨ (1126) 


ਜਾਲ - 
“ਜਿਨਿ ਜਗੁ ਥਾਪਿ ਵਤਾਇਆ ਜਾਲੁ“ ਸੋ ਸਾਹਿਬੁ ਪਰਵਾਣੋ। ” 
- ਵਡ ੧, ਅਸ ੪, ੧੬ (581) 


(2) ਸਾੜੀ 
“ਰਤੀ ਬਾਰ ਅਗਨਿ ਸੰਗਿ ਜਾਲੀ। ”” 
- ਗਉਂ ਕਬ, ੧੧, ੨:੨ (325) 





16834 


ਹੋਰ ਰੂਪ: 
ਜਾਲੀਅਉਂ - 
“ਅੰਕੁ ਜਲਉ ਤਨੁ ਜਾਲੀਅਉ ਮਨੁ ਧਨੁ ਜਲਿ ਬਲਿ ਜਾਇ। ” (ਸਾੜਿਆ ਜਾਏ) 
- ਸਿਰੀ ੧, ਅਸ ੨, ੭੨ (54) 
ਜਾਲੀਅਹਿ 


“ਕਟੀਅਹਿ ਤੈ ਨਿਤ ਜਾਲੀਅਹਿ ਓਨਾ ਸਬਦੁ ਨ ਨਾਉ। ?” 
- ਸਿਰੀ ੩, ਅਸ ੨੦, ੪:੩ (66) 
“ਸਭ ਬੁਧੀ ਜਾਲੀਅਹਿ ਇਕੁ ਰਹੈ ਤਤੁ ਗਿਆਨੁ । ” (ਸੜ ਜਾਣ) 
- ਸਲੋ ੩, ੪:੪ (1413) 
ਜਾਲੀਆ - 
“ਅਗੀ ਸੇਤੀ ਜਾਲੀਆ ਭਸਮ ਸੇਤੀ ਰਲਿ ਜਾਉ। ” (ਸਾੜਿਆ ਜਾਣਾ) 
- ਸਿਰੀ ੧, ੨, ੨:੨ (14) 
ਜਾਲੀਐ - 
“ਹਰਿ ਏਕ ਬਿਨੁ ਕਛੁ ਅਵਰੁ ਨਾਹੀ ਭਾਉ ਦੁਤੀਆ ਜਾਲੀਐ। ” (ਸਾੜ ਦੇਈਏ) 


- ਆਸਾ ੫, ਛੰਤ ੧੩, ੪:੪ (461) 


ਜਾਲੇ = 
“ਰਾਜ ਮਿਲਖ ਸਿਕਦਾਰੀਆ ਅਗਨੀ ਮਹਿ ਜਾਲੁ । 
- ਬਿਲਾ ੫, ੪੪, ੧:੨ (811) 
ਜਾਲੇ - 
“ਨਾਨਕੁ ਸਿਖ ਦੇਇ ਮਨ ਪ੍ਰੀਤਮ ਸਾਧਸੰਗਿ ਭੂਮੁ ਜਾਲੇ। ” 
- ਸਿਰੀ ੫, ਛੰਤ ੨, ੧:੬ (79) 


(1) ਜਾਲ ਵਿਚ, ਵੇਖੋ (“ਜਾਲੀ” (1) 
(2) ਸਾੜੇ, ਵੇਖੋ “ਜਾਲੀ” (2) 
(3) ਬਾਲੇ, ਜਗਾਏ, ਪ੍ਜਵਲਤ ਕਰੇ 
“ਮਨ ਮੰਦਰਿ ਜੇ ਦੀਪਕੁ ਜਾਲੇ ਕਾਇਆ ਸੇਜ ਕਰੇਈ। ” 
- ਆਸਾ ੧, ੩੫, ੪੧ (359) 
ਜਾਲੇਨਿ - 
“ਸਬਰ ਅੰਦਰਿ ਸਾਬਰੀ ਤਨੁ ਏਵੈ ਜਾਲੇਨਿ। ” (ਸਾੜਨ) 
- ਸਲੋ ਫਰ, ੧੧੬:੧ (1384) 


ਜਾਲੈ - 
“ਭਾਹਿ ਨ ਜਾਲੈ ਜਲਿ ਨਹੀ ਡੂਬੈ ਸੰਗੁ ਛੋਡਿ ਕਰਿ ਕਤਹੁ ਨ ਜਾਈ। ” (ਸਾੜਦੀ) 
- ਆਸਾ ੫, ੧੮, ੧੧੨ (375) 


“ਦੂਖੁ ਨ ਦੇਈ ਕਿਸੈ ਜੀਅ ਪਤਿ ਸਿਉ ਘਰਿ ਜਾਵਉ। ” 
- ਗਉਂ ੫. ਵਾਰ ੧੭:੫ (322) 
“ਸਾਧਸੰਗਤਿ ਕੀ ਜਾਵਉ ਟੇਕ। ? (ਭਾਵ ਲੈਦਾ ਹਾਂ) 
- ਰਾਮ ੫, ੮, ੪:੩ (885) 
(2) ਜਾਵਾਂ (ਸਹਾਇਕ ਕਿਰਿਆ) 





1635 


“ਬਲਿ ਜਾਵਉ ਦਰਸਨ ਸਾਧੂ ਕੈ ਜਿਹ ਪ੍ਰਸਾਦਿ ਹਰਿ ਨਾਮੁ ਲੀਨਾ। ” 
- ਬਿਲਾ ੫, ੯੭, ੨੧ (823) 


- ਆਸਾ ੫. ਛੰਤ ੭, ੧੧ (457) 


ਜਾਏਗਾ 
“ਕਿਆ ਲੇ ਆਵਨਿ ਕਿਆ ਲੇ ਜਾਵਸਿ ਰਾਮ ਜਪਹੁ ਗੁਣਕਾਰੀ। ” 
- ਭੈਰ ੧, ੫, ੧੨ (1126) 


-<= ਜਾਂਦਾ, ਭਾਵ ਮਿਟਦਾ, ਖਤਮ ਹੁੰਦਾ 
“ਕਰਿ ਪਟੰਬੁ ਗਲੀ ਮਨੁ ਲਾਵਸਿ ਸੰਸਾ ਮੂਲਿ ਨ ਜਾਵਸਿਤਾ। ” 
- ਗਉਂ ੧, ੧੫, ੩:੧ (155) 


ਜਾਵਹਗੇ ---- (1) ਜਾਵਾਂ ਗੇ, ਪਹੁੰਚ ਕਰਾਂਗੇ 
“ਮੋਹਿ ਦੂਜੀ ਨਾਹੀ ਠਉਰ ਜਿਸੁ ਪਹਿ ਹਮ ਜਾਵਹਗੇ। ” 
- ਕਲਿ ੪, ੬, ੨੨ (1321) 
(2) ਜਾਵਾਂ ਗੇ, (ਸਹਾਇਕ ਕਿਰਿਆ) 
“ਜੋਤੀ ਜੋਤਿ ਮਿਲਾਇ ਜੋਤਿ ਰਲਿ ਜਾਵਹਗੇ। ? 
- ਕਲਿ ੪, ੬, ੩੨ (1321) 
(1) ਦੂਰ ਹੋਣ, ਮਿਟਣ, ਜਾਣ 
“ਜਨਮ ਜਨਮ ਕੇ ਕਿਲਬਿਖ ਜਾਵਹਿ । ? 
- ਮਾਝ ੫. ੩੫, ੨੧ (104) 
(2) ਜਾਣਾ ਹੈ (ਸਹਾਇਕ ਕਿਰਿਆ) 
“ਕੂੜੁ ਲਿਖਹਿ ਤੈ ਕੂੜੁ ਕਮਾਵਹਿ ਜਲਿ ਜਾਵਹਿ ਕੂੜਿ ਚਿਤੁ ਲਾਵਣਿਆ। ” 
- ਮਾਝ ੩, ਅਸ ੨੩, ੬:੩ (123) 
“ਜਾ ਤੁਧੁ ਭਾਵੈ ਤੇਗ ਵਗਾਵਹਿ ਸਿਰ ਮੁੰਡੀ ਕਟਿ ਜਾਵਹਿ। ? 
- ਮਾਝ ੧, ਵਾਰ ੧ਪਸ, ੧, ੧੫ (145) 
(3) ਜਾਏ, ਗਮਨ ਕਰੇ 
“ਨਾਨਕ ਪਤਿ ਸੇਤੀ ਘਰਿ ਜਾਵਹਿ। ” 
- ਗਉਂ ੫. ਸੁਖ ੬, ੨:੧੦ (270) 
“ਇਕਿ ਆਵਹਿ ਇਕ ਜਾਵਹਿ ਆਈ। ” (ਜਾਂਦੇ ਭਾਵ ਮਰਦੇ) 
=. ਹਮਲਾ ੧. ੧੫, ੧੧੧ (353) 


ਹੋਰ ਰੂਪ: 
ਜਾਵਹੀ - 
“ਇਕਿ ਆਵਹਿ ਇਕਿ ਜਾਵਹੀ ਪੂਰਿ ਭਰੇ ਅਹੰਕਾਰਿ। ” (ਜਾਂਦੇ/ਮਰਦੇ ਹਨ) 
- ਸਿਰੀ ੧, ੧੬, ੧੨ (20) 


ਜਾਵਹੁ - 
“ਤਾਂ ਵਾਪਾਰੀ ਜਾਣੀਅਹੁ ਲਾਹਾ ਲੈ ਜਾਵਹੁ। ” (ਜਾਏ, ਲੈ ਕੇ ਗਮਨ ਕਰੇ) 
- ਆਸਾ ੧, ਅਸ ੧੩, ੮੨੨ (418) 





1636 


“ਗੁਰ ਤੇ ਭੁਲੇ ਆਵਹੁ ਜਾਵਹੁ। ” (ਭਾਵ ਜਨਮੋ, ਮਰੋ) 
੍‌੍ - ਮਾਰੂ ੧, ਸੋਲਾ ੧੦, ੧੩੧ (1030) 
ਜਾਵਹੇ - 
“ਇਉ ਕਹੈ ਨਾਨਕ ਮਨ ਤੂੰ ਗਾਰਬਿ ਘਟਿਆ ਗਰਬਿ ਲਦਿਆ ਜਾਵਹੇ। ” 
- ਆਸਾ ੩, ਛੰਤ ੭, ੬:੬ (441) 
(1) ਜਾਣਾ, ਗਮਨ ਕਰਨਾ 
“ਕੇਤੇ ਕਹਹਿ ਵਖਾਣ ਕਹਿ ਕਹਿ ਜਾਵਣਾ। ” 
- ਮਾਝ ੧, ਵਾਰ ੨੧੧ (148) 
ਹੋਰ ਰੂਪ: 
ਜਾਵਣਿਆ - 
ਕੇ ਅੰਧਾ ਮਗੁ ਨ ਜਾਣੈ ਫਿਰਿ ਫਿਰਿ ਆਵਣ ਜਾਵਣਿਆ। ” (ਭਾਵ 
ਮਰਨਾ) 
- ਮਾਝ ੩, ਅਸ ੨, ੫:੩ (110) 
ਜਾਵਣੀ - 
“ਸਭ ਦੁਨੀ ਆਵਣ ਜਾਵਣੀ ਮੁਕਾਮੁ ਏਕੁ ਰਹੀਮੁ । ”” 
- ਸਿਰੀ ੧, ਅਸ ੧੭, ੬:੨ (64) 


- ਮਾਝ ੫. ਅਸ ੩੬, ੨੨ (131) 


“ਆਆਵਣੇ ਜਾਵਣੇ ਖਰੇ ਡਰਾਵਣੇ ਤੋਟਿ ਨ ਆਵੈ ਫੇਰੀਆ। ? 
- ਸੂਹੀ ੧, ਛੰਤ ੫, ੭:੪ (767) 


ਜਾਵਣੋ - 
“ਚਿਤੁ ਚਲੈ ਵਿਤੁ ਜਾਵਣੋ ਸਾਕਤ ਡੋਲਿ ਡੋਲਾਇ। ”” 
- ਸਿਰੀ ੧, ਅਸ ੧੫, ੪:੧ (63) 


(2) ਜਾਣਾ (ਸਹਾਇਕ ਕਿਰਿਆ) 
“ਏਹੁ ਮਾਇਆ ਰੰਗੁ ਕਸੁੰਭ ਖਿਨ ਮਹਿ ਲਹਿ ਜਾਵਣਾ। ” 
- ਸੋਰ ੪, ਵਾਰ ੬:੨ (645) 
“ਭਗਤਿ ਦਾਨੁ ਮੰਗੈ ਜਨ ਤੇਰਾ ਨਾਨਕ ਬਲਿ ਬਲਿ ਜਾਵਣਾ। ”” 
- ਮਾਰੂ ੫, ਸੋਲਾ ੧੪, ੧੫:੩ (1086) 
ਹੋਰ ਰੂਪ: 
ਜਾਵਣਿਆ - 
“ਨਾਨਕ ਅੰਮ੍ਤਿ ਨਾਮੁ ਸਦਾ ਸੁਖਦਾਤਾ ਪੀ ਅੰਮ੍ਰਿਤ ਸਭ ਭੁਖ ਲਹਿ ਜਾਵਣਿਆ। ” 
- ਮਾਝ ੩, ਅਸ ੧੬, ੮:੩ (119) 
ਜਾਵਣੀ - 
“ਸਭਿ ਬੋਲਹੁ ਰਾਮ ਰਮੋ ਸੀ ਰਾਮ ਰਮੋ ਜਿਤੁ ਦਾਲਦੁ ਦੁਖ ਭੁਖ ਸਭ ਲਹਿ ਜਾਵਣੀ। ”” 
- ਕਾਨ ੪, ਵਾਰ ੩੫ (1314) 





1837 


“ਨਾ ਕਿਛੁ ਆਵਤ ਨਾ ਕਿਛੁ ਜਾਵਤ ਸਭੁ ਖੇਲੁ ਕੀਓ ਹਰਿ ਰਾਇਓ। ”” 
- ਗਉਂ ੫, ੧੩੬", ੪:੧ (209) 
“ਮਨਮੁਖ ਕਉ ਆਵਤ ਜਾਵਤ ਦੁਖੁ ਮੋਹੈ । ” (ਮਰਨ) 
- ਗਉ ੧, ਅਸ ੧੫, ੧":੨ (227) 
“ਆਵਤ ਹਰਖ ਨ ਜਾਵਤ ਦੁਖਾ ਨਹ ਬਿਆਧੈ ਮਨ ਰੋਗਨੀ। ” (ਛੱਡ ਕੇ ਜਾਂਦੀ) 
੍‌ -ਰਾਮ ੫, ੩, ੧:੧ (883) 
ਹੋਰ ਰੂਪ: 
ਜਾਵੰਤ - 
“ਆਵੰਤ ਜਾਵੰਤ ਥਕੰਤ ਜੀਆ ਦੁਖ ਸੁਖ ਬਹੁ ਭੋਗਣਾ। ”” 
- ਸਸ ੫, ੪੯:੩ (1358) 
(2) ਜਾਂਦਾ/ਜਾਂਦੀ (ਸਹਾਇਕ ਕਿਰਿਆ) 
“ਚੰਚਲਿ ਸੰਗਿ ਨ ਚਾਲਤੀ ਸਖੀਏ ਅੰਤਿ ਤਜਿ ਜਾਵਤ ਮਾਇਆ। ”? 
- ਬਿਲਾ ੫, ੫, ੨੨ (803) 
“ਤਿਸਹਿ ਤਿਆਗਿ ਆਨ ਕਉ ਜਾਚਹਿ ਮੁਖ ਦੰਤ ਰਸਨ ਸਗਲ ਘਸਿ ਜਾਵਤ। ? 
- ਸਸ ੫, ੭":੫ (1388) 


(1) (ਸੰ.;) ਜਦ ਤੱਕ 
“ਨਿਹਫਲੰ ਤਸਿ ਜਨਮਸਿ ਜਾਵਤੁ ਬ੍ਰਹਮ ਨ ਬਿੰਦਤੇ । ? 
- ਮਾਝ ੧, ਵਾਰ ੨੩ਸ ੨, ੨੧੧ (148) 
(2) ਜਾਂਦਾ, ਗਮਨ ਕਰਦਾ ਭਾਵ ਮਰਦਾ 
“ਆਵਤੁ ਕਿਨੈ ਨ ਰਾਖਿਆ ਜਾਵਤੁ ਕਿਉ ਰਾਖਿਆ ਜਾਇ। ” 
- ਪੁਭਾ ੧, ੮, ੧੧ (1329) 


ਜਦ ਤਾਂਈ ਵੇਖੋ “ਜਾਵਤੁ ” (1) 
“ਨਿਹਫਲੰ ਤਸ੍ ਜਨਮਸ੍ ਜਾਵਦ ਬ੍ਹਮ ਨ ਬਿੰਦਤੇ। ” 
- ਸਸ ੧, ੨੧੧ (1353) 


“ਹਉ ਵਾਰੀ ਘੁੰਮਾ ਜਾਵਦਾ। ”” 
- ਸਿਰੀ ੫, ਅਸ ੨੯, ੬੧ (73) 


(1) ਜਾਣ (ਸਹਾਇਕ ਕਿਰਿਆ) 
“ਰਸਨਾ ਸਿਮਰਿ ਸਿਮਰਿ ਜਸੁ ਜੀਵਾ ਨਾਨਕ ਦਾਸ ਸਦਾ ਬਲਿ ਜਾਵਨ। ”” 
= ਟੋਡੀ ੫, ੨੫, ੨੨ (717) 
(2) ਜਾਣਾ, ਗਮਨ ਕਰਨਾ ਭਾਵ ਮਰਨਾ 
“ਨਾਮੇ ਆਵਨ ਜਾਵਨ ਰਹੇ। ? 
- ਗੋਂਡ ੫, ੪, ੪:੨ (863) 


ਹੋਰ ਰੂਪ: 


ਜਾਵਨਾ - 
“ਸੰਤ ਬਿਨਾ ਮੈ ਥਾਉ ਨ ਕੋਈ ਅਵਰ ਨ ਸੂਝੈ ਜਾਵਨਾ। ” (ਜਾਣਾ) 
- ਮਾਰੂ ੫. ਅਸ ੫. ੬:੧ (1018) 





1638 


- ਰਾਮ ੫, ੧੯, ੧੯੪ (888) 
ਜਾਲਾ, ਗੰਦ 
“ਬਿਮਲ ਮਝਾਰਿ ਬਸਸਿ ਨਿਰਮਲ ਜਲ ਪਦਮਨਿ ਜਾਵਲ ਰੇ । ”? 
- ਮਾਰੂ ੧, ੪, ੧:੧ (990) 


(1) ਜਾ ਸਕਨਾ (ਸਹਾਇਕ ਕਿਰਿਆ) 


- ਜਪੁ ੧, ੧੬:੨੩ (3) 


“ਬਲਿ ਜਾਵਾਂ ਗੁਰ ਅਪਨੇ ਪ੍ਰੀਤਮ ਜਿਨਿ ਹਰਿ ਪੁਭੁ ਆਣਿ ਮਿਲਾਇਆ। ” 
- ਮਲਾਂ ੧, ੪, ੧":੨ (1255) 
(2) ਜਾਵਾਂ, ਗਮਨ ਕਰਾ, 
“ਦੇਖਿ ਅਟਲ ਟਲਿ ਕਤਹਿ ਨ ਜਾਵਾ। ? 
- ਗਉਂ ਕਬ, ਬਾਅ ੧੭:੩ (341) 
“ਸਭਿ ਸਹੀਆ ਸਹੁ ਰਾਵਣਿ ਗਈਆ ਹਉ ਦਾਧੀ ਕੈ ਦਰਿ ਜਾਵਾ। ? 
- ਵਡ ੧, ੩, ੧:੯ (558) 
“ਸਹਜੇ ਆਵਾ ਸਹਜੇ ਜਾਵਾ ਸਹਜੇ ਮਨੁ ਖੇਲਾਇਆ ਥਾ। ” (ਭਾਵ ਮਰਨਾ) 
- ਮਾਰੂ ੫. ੧੨, ੪:੧ (1002) 


“ਪੁਤੀ ਭਾਤੀਈ ਜਾਵਾਈ ਸਕੀ ਅਗਹੁ ਪਿਛਹੁ ਟੋਲਿ ਡਿਠਾ ਲਾਹਿਓਨੁ ਸਭਨਾ ਕਾ 
ਅਭਿਮਾਨੁ । ? 


- ਬਿਲਾ ੪, ਵਾਰ ੧੦:੨ (853) 


“ਜਿਨ ਸੁਣਿ ਸਿਖਾ ਗੁਰੁ ਮੰਨਿਆ ਤਿਨਾ ਭੁਖ ਸਭ ਜਾਵੀ। ”” 
- ਤਿਲੰ ੪, ਅਸ ੨, ੧੮:੨ (726) 


“ਦਇਆ ਤੁਹਾਰੀ ਕਿਆ ਜੰਤ ਵਿਚਾਰੀ ਨਾਨਕ ਬਲਿ ਬਲਿ ਜਾਵੇ । ? 
- ਆਸਾ ੫. ੧੪੭, ੩੯੧ (407) 


(1) ਜਾਏ, ਗਮਨ ਕਰੇ 
“ਪਤਿ ਸੇਤੀ ਜਾਂਵੈ ਸਹਜਿ ਸਮਾਵੈ ਸਗਲੇ ਦੂਖ ਮਿਟਾਵੈ 

- ਸਿਰੀ ੪, ਪਹ ੨, ੫:੫ (76) 
“ਦੁਬਿਧਾ ਬਾਧਾ ਆਵੈ ਜਾਵੈ । ” (ਭਾਵ ਮਰਦਾ) 

- ਮਾਝ ੧, ਅਸ ੧, ੫:੨ (109) 
(2) ਜਾਏ, ਜਾਵੇ (ਸਹਾਇਕ ਕਿਰਿਆ) 





16839 


“ਦੁਖੁ ਤਦੇ ਜਾ ਵਿਸਰਿ ਜਾਵੈ । ? 
- ਮਾਝ ੫, ੧੫, ੧੧ (98) 
“ਸਾਧ ਕੈ ਸੰਗਿ ਨ ਬਿਰਥਾ ਜਾਵੈ । ” (ਜਾਂਦਾ) 
- ਗਉ ੫. ਸੁਖ ੭, ੬:੮ (272) 
(3) ਮਿਟੇ, ਖਤਮ ਹੋਏ, ਮੁਕ ਜਾਵੇ 
“ਤਉ ਭੀ ਹਉਮੈ ਮੈਲੁ ਨ ਜਾਵੈ । ” 
- ਗਉ ੫. ਸੁਖ ੩, ੨:੮ (265) 
“ਜਿਨ ਸਾਲਾਹਨਿ ਸੇ ਮਰਹਿ ਖਪਿ ਜਾਵੈ ਸਭੁ ਅਪਵਾਦੁ । ? 
- ਗਉ ੪, ਵਾਰ ੨ਸ, ੪, ੧:੩ (301) 
“ਰਾਜੁ ਤੇਰਾ ਕਬਹੁ ਨ ਜਾਂਵੈ। ” (ਮੁੱਕੇ, ਖਤਮ ਹੋਵੇ) 
- ਵਡ ੧, ਛੰਤ ੨, ੪:੨ (567) 
(1) ਜਿਹੜਾ, ਜੋ, ਜੋ ਕੋਈ 
“ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ । (ਜਿਹੜਾ) 
- ਜਪੁ ੧, ੭੭ (2) 
“ਭਲੀ ਸਰੀ ਜਿ ਉਬਰੀ ਹਉਮੈ ਮੁਈ ਘਰਾਹੁ। ? (ਜੋ) 
“ਸਿਰੀ ੧, ੧੧, ੧੧੧ (18) 
“ਪਾਰਬ੍ੂਹਮੁ ਜਿ ਚੀਨ੍ਸੀ ਆਸਾ ਤੇ ਨ ਭਾਵਸੀ। ? (ਜੋ ਕੋਈ) 
- ਆਸਾ ਨਾਮ, ੫, ੧੧ (486) 
(2) ਜੇਕਰ 
“ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ । ” 
- ਜਪੁ ੧, ੨੧੧੧੧ (4) 
“ਓਇ ਜਿ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ । ? 
- ਆਸਾ ੧, ਵਾਰ ੧੪ਸ, ੧, ੧੨ (470) 
(3) ਜਿਸ ਤੋਂ 
“ਤਿਨਿ ਮਾਰਿਆ ਜਿ ਰਖੈ ਨ ਕੋਇ। ? (ਜਿਸ ਤੋਂ) 
- ਗਉਂ ੫, ੧੬੭, ੩:੧ (199) 
“ਜਿ ਹੋਂਦੈ ਗੁਰੂ ਬਹਿ ਟਿਕਿਆ ਤਿਸੁ ਜਨ ਕੀ ਵਡਿਆਈ ਵਡੀ ਹੋਈ। ” (ਜਿਸ ਨੂੰ) 
- ਗਉਂ ੪, ਵਾਰ ੧੫ਸ, ੪, ੩:੧ (309) 
“ਨੀਹਿ ਜਿ ਵਿਧਾ ਮੰਨੁ ਪਛਾਣੂ ਵਿਰਲੋ ਥਿਓ। ” (ਜਿਸ ਦਾ) 
- ਗਉ ੫. ਵਾਰ ੧੪ਸ, ੫, ੨:੧ (321) 
“ਫਰੀਦਾ ਜਿ ਦਿਹਿ ਨਾਲਾ ਕਪਿਆ ਜੇ ਗਲੂ ਕਪਹਿ ਚੁਖ। ” (ਜਿਸ) 
- ਸਲੋ ਫਰ, ੭੬:੧ (1381) 
(4) ਕਿ 
“ਸੋ ਗੁਰੁ ਕਰਹੁ ਜਿ ਬਹੁਰਿ ਨ ਕਰਨਾ । 
ਸੋ ਪਦੁ ਰਵਹੁ ਜਿ ਬਹੁਰਿ ਨ ਰਵਨਾ। ”? 
- ਗਉ ਕਬ, ੧੮, ੨:੧;੨ (327) 
“ਰਤਨ ਉਪਾਇ ਧਰੇ ਖੀਰੁ ਮਥਿਆ ਹੋਰਿ ਭਖਲਾਏ ਜਿ ਅਸੀ ਕੀਆ। ” (ਕਿ) 
- ਆਸਾ ੧, 2, ੪੧ (351) 


(5) ਜੋ, ਜੋ ਕੁਝ 





16840 


“ਜਿ ਕਰਾਂਵੈ ਸੋ ਕਰਣਾ। ”? 
- ਸੋਰ ੫, ੭੧, ੨:੩ (627) 
“ਸਤਿਗੁਰੁ ਪੁਰਖੁ ਜਿ ਬੋਲਿਆ ਗੁਰਸਿਖਾ ਮੰਨਿ ਲਈ ਰਜਾਇ ਜੀਉ। ” 
- ਰਾਮ ਸੁੰਦ, ਸਦ ੬:੧ (923) 
(6) ਕਿਉਂ ਜੋ, ਕਿਉਕਿ 
“ਗੁਣ ਅਵਗੁਣ ਸਮਾਨਿ ਹਹਿ ਜਿ ਆਪਿ ਕੀਤੇ ਕਰਤਾਰਿ। ” 
- ਮਾਰੂ ੩, ਵਾਰ ੧੮ਸ, ੩, ੨:੧ (1092) 


(1) ਜਿਸ ਤਰਾਂ, ਜਿਵੇ' 
“ਕਰਿ ਕਰਿ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ। ”” 
- ਆਸਾ ੧, ਸੋਦ ੧, ੧੨੦ (9) 
“ਕਲਰ ਕੇਰੀ ਕੰਧ ਜਿਉ ਅਹਿਨਿਸਿ ਕਿਰਿ ਢਹਿ ਪਾਇ। ”” (ਜਿਵੇਂ, ਜੈਸੇ) 
- ਸਿਰੀ ੧, ੧੩, ੧:੨ (18) 
“ਪਬਣਿ ਕੇਰੇ ਪਤ ਜਿਉ ਢਲਿ ਢੁਲਿ ਜੁੰਮਣਹਾਰ। ”” (ਜਿਵੇ, ਵਾਂਗ) 
- ਸਿਰੀ ੧, ੨੪, ੧੨ (23) 
“ਦਿਨਸੁ ਰੈਣਿ ਜਿਉ ਤੁਧੁ ਧਿਆਈ ਏਹੁ ਦਾਨੁ ਮੋਹਿ ਕਰਨਾ ਜੀਉ। ” (ਜਿਵੇ ਹੋ 
ਸਕੇ) 
- ਮਾਝ ੫, ੧੯, ੧:੩ (110) 
“ਕਰਿ ਕਿਰਪਾ ਅਪੁਨੇ ਕਰਿ ਰਾਖੇ ਮਾਤ ਪਿਤਾ ਜਿਉ ਪਾਲਾ । ”” (ਵਾਂਗ) 
- ਸੋਰ ੫, ੫੮, ੧":੨ (623) 


“ਜਿਉ ਜਲ ਤੰਤੁ ਪਸਾਰਿਓ ਬਧਕਿ ਗੂਸਿ ਮੀਨਾ ਵਸਗਤਿ ਖਰਿਆ।” 
- ਕਾਨ ੪, ੧, ੨:੨ (1294) 


(2) ਜਿਤਨਾ - 
“ਜਿਉ ਅਧਿਕਉ' ਤਿਉ ਸੁਖੁ ਘਣੋ ਮਨਿ ਤਨਿ ਸਾਂਤਿ ਸਰੀਰ। ” 
- ਸਿਰੀ ੧, ਅਸ ੧੧, ੨੨ (60) 
(3) ਜੀਓ, ਜੀਅ 
“ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੂ। ” (ਮਹਾਨਕੋਸ਼) 
- ਗਉ ੧, ਸੋਹ ੧, ੩:੨ (12) 
(4) ਜਿਧਰ, ਜਿਸ ਪਾਸੇ 
“ਗਲਿ ਜੇਵੜੀ ਆਪੇ ਪਾਇਦਾ ਪਿਆਰੇ ਜਿਉ ਪ੍ਰਭੁ ਖਿੰਚੈ ਤਿਉ ਜਾਹਾ। ” 
- ਸੋਰ ੪, ੬, ੪:੨ (607) 
(5) ਜੇਹੇ, ਵਾਂਗਰ 
“ਨਾਨਕ ਸੰਤ ਸਵਾਰੇ ਪਾਰਬ੍ਰਹਮਿ ਸਚੇ ਜਿਉ ਬਣਿਆ।” 
- ਬਿਲਾ ੪, ਵਾਰ ੧੨੫ (854) 
(6) ਮਨ (ਕੇਵਲ ਮਹਾਨਕੋਸ਼) 
“ਜਿਉ ਮੋਹਿਓ ਉਨਿ ਮੋਹਨੀ ਬਾਲਾ ਉਸ ਤੇ ਘਟੈ ਨਾਹੀ ਰੁਚ ਚਸੂਆ। ” 
- ਗਉ ੫. ੧੨੭", ੩:੨ (206) 





16841 


- ਜਪੁ ੧, ੨੫੧੧੬ (5) 
ਜਿਸ ਨੂੰ, ਜਿਹੜੇ ਨੂੰ 
“ਜਿਸਹਿ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ। ”” 
- ਗਉ ੫, ਸੋਹ ੫, ੨੨ (13) 


ਜਿਸ ਉਪਰ, ਜਿਸ ਨੂੰ 
“ਜਿਸਨੋ ਨਦਰਿ ਕਰੇ ਸਾ ਸੋਹਾਗਣਿ ਹੋਇ। ” 

- ਆਸਾ ੧, ੧੦, ੪੧੨ (351) 
“ਜਿਸਨੋ ਬਖਸੇ ਸਾਚਾ ਸੋਇ। ” (ਜਿਸ ਨੂੰ) 


- ਆਸਾ ੩, ੫੦, ੫:੨ (364) 


“ਜਿਸੁ ਤੂ ਦੇਹਿ ਤਿਸੈ ਕਿਆ ਚਾਰਾ। ” (ਜਿਸ ਨੂੰ) 
- ਆਸਾ ੧, ਸੋਦ ੨, ੪:੩ (9) 
“ਨਾਨਕ ਵਸਤੁ ਪਛਾਣਸੀ ਸਚੁ ਸਉਦਾ ਜਿਸੁ ਪਾਸਿ। ” (ਜਿਸ ਦੇ) 
- ਸਿਰੀ ੧, ੧੧, ੪:੩ (18) 
“ਤਨੁ ਸੂਚਾ ਸੋ ਆਖੀਐ ਜਿਸੁ ਮਹਿ ਸਾਚਾ ਨਾਉ। ” (ਜਿਸ ਵਿਚ) 
- ਸਿਰੀ ੧, ੧੫, ੨:੧ (19) 
ਹੋਰ ਰੂਪ: 


=੩੩ 


““ਦੂਖਿ ਤਿਸੈ ਪਹਿ ਆਖੀਅਹਿ ਸੂਖ ਜਿਸੈ ਹੀ ਪਾਸਿ। ” (ਜਿਸ ਦੇ ਕੋਲ) 
- ਸਿਰੀ ੧, ੫, ੩:੩ (16) 


“ਸਾਧਿਕ ਸਿਧ ਜਿਸੈ ਕਉ ਫਿਰਦੇ । ” (ਜਿਸ) 
- ਮਾਝ ੫. ਅਸ ੩੫, ੨੯੧ (130) 
ਜਿਸੋ - 
“ਕੀਤਾ ਜਿਸੋ ਹੋਵੈ ਪਾਪਾਂ ਮਲੋ ਧੋਵੈ ਸੋ ਸਿਮਰਹੁ ਪਰਧਾਨੁ ਹੇ। ”” 
- ਮਾਰੂ ੫, ੩੨, ੨:੧ (1008) 
(1) ਜਿਸ 
“ਜਿਹ ਕਾਲ ਕੈ ਮੁਖਿ ਜਗਤੁ ਸਭੁ ਗੁਸਿਆ ਗੁਰ ਸਤਿਗੁਰ ਕੇ ਬਚਨਿ ਹਰਿ ਹਮ 
ਬਾਚੇ । ” 
- ਗਉਂ ੪, ੫੫, ੧":੨ (169) 
(2) ਜਿਨ੍ਹਾਂ 
“ਜਿਹ ਧੰਧੇ ਮਹਿ ਓਇ ਲਪਟਾਏ । ” 
- ਗਉਂ ੫, ੭੮, ੧:੩ (178) 
“ਧਨਿ ਤੇਊ ਜਿਹ ਰੁਚ ਇਆ ਮਨੂਆ। ” (ਜਿੰਨ੍ਹਾਂ ਦਾ) 
- ਗਉਂ ੫. ਬਾਅ ੪:੨ (251) 
“ਠਾਕ ਨ ਹੋਤੀ ਤਿਨਹੁ ਦਰਿ ਜਿਹ ਹੋਵਹੁ ਸੁਪ੍ਰਸੰਨ। ” (ਜਿੰਨਾਂ ਉਪਰ) 





16842 


- ਗਉ ੫, ਬਾਅ ੨੮ਸ:੧ (256) 
(3) ਜਿਸ ਨੇ 
“ਕਠਨ ਕਰੋਧ ਘਟ ਹੀ ਕੇ ਭੀਤਰਿ ਜਿਹ ਸੁਧਿ ਸਭ ਬਿਸਰਾਈ। ”” 
- ਗਉ ੯, ੪, ੧:੧ (219) 
(4) ਜਿਸ ਦੇਮਨੂੰ 
“ਗਜ ਕੋ ਤਾਸੁ ਮਿਟਿਓ ਜਿਹ ਸਿਮਰਤ ਤੁਮ ਕਾਹੇ ਬਿਸਰਾਵਉ । ”? 
- ਗਉ ੯, ੫, ੧:੨ (219) 
“ਦੁਖੁ ਸੁਖੁ ਏ ਬਾਧੇ ਜਿਹ ਨਾਹਨਿ ਤਿਹ ਤੁਮ ਜਾਨਉ ਗਿਆਨੀ। ” (ਜਿਸ ਨੂੰ) 
- ਗਉਂ ੯, ੭, ੩:੧ (220) 
“ਜਿਹ ਪ੍ਰਸਾਦਿ ਧਰ ਊਪਰਿ ਸੁਖਿ ਬਸਹਿ। ” (ਜਿਸ ਦੇ) 
- ਗਉ ੫. ਸੁਖ ੪, ੨:੧ (267) 
(5) ਜਿਸ ਨਾਲ 
“ਆਰ ਨਹੀ ਜਿਹ ਤੋਪਉ। ”” 
- ਸੋਰ ਰਵਿ, ੭, ੧:੧ (659) 
(6) ਜਿਥੇ 
“ਜਿਹ ਪਉੜੇ ਪ੍ਰਭ ਸ਼ੀ ਗੋਪਾਲ। ”” 
- ਭੈਰ ਕਬ, ੧, ੨੪ (1162) 
“ਆਗਿ ਲਗਉ ਤਿਹ ਧਉਲਹਰ ਜਿਹ ਨਾਹੀ ਹਰਿ ਕੋ ਨਾਉ। ” 
- ਸਲੋ ਕਬ, ੧੫:੨ (1365) 


- ਗਉਂ ੫. ਸੁਖ ੧੭, ੭:੧ (286) 


“ਹੇ ਜਿਹਬੇ ਹੇ ਰਸਗੇ ਮਧੁਰ ਪ੍ਰਿਅ ਤੁਯੰ । ” 
- ਸਸ ੫, ੬੨੯੧ (1359) 


“ਚਾਰਿ ਬੇਦ ਜਿਹਵ ਭਨੇ। ” (ਜੀਭ ਨਾਲ ਉਚਾਰੇ) 
- ਸਾਰ ੫, ੧੩੧, ੧:੧ (1229) 


ਹੋਰ ਰੂਪ: 
ਜਿਹਵਾ - 
“ਭੈ ਸਚਿ ਰਾਤੀ ਦੇਹੁਰੀ ਜਿਹਵਾ ਸਚੁ ਸੁਆਉ। ” 


- ਸਿਰੀ ੧, ੧੫, ੨੨ (19) 
ਜਿਹਵੇ - 
“ਹੇ ਜਿਹਵੇ ਤੂੰ ਰਾਮ ਗੁਣ ਗਾਉ। ” 

- ਗਉ ੫, ੮੪, ੨੧ (180) 





1643 


“ਜਿਹਿ ਧਿਰਿ ਦੇਖਾ ਤਿਹ ਧਿਰਿ ਮਉਜੂਦੁ । ”” 
- ਸਿਰੀ ੪, ਵਾਰ ੪ਸ, ੧, ੧:੮ (84) 
(“ਸ਼ਬਦਾਰਥ” ਦੀ 1993 ਦੀ ਛਾਪ ਵਿਚ “ਹ? ਮੁਕਤਾ ਹੈ) 
(2) ਜਿਸ (ਕੰਮ ਕਰਨ) ਨਾਲ 
“ਜਜਿਹਿ ਪਰਲੋਕ ਜਾਇ ਅਪਕੀਰਤਿ ਸੋਈ ਅਬਿਦਿਆ ਸਾਧੀ। ”” 
- ਅਸ ਪਹ, ੧, ੨:੨ (1253) 
(3) ਜਿਸ ਨੇ 
“ਜਜਿਹਿ ਬਿਖਿਆ ਸਗਲੀ ਤਜੀ ਲੀਓ ਭੇਖ ਬੈਰਾਗ। ? 
- ਸਲੋ ੯, ੧੭:੧ (1427) 


ਜਿਕਿਓਨੁ --- ਜੋ ਕੀਤਾ ਨੇ, ਜਿਹਾ ਕੀਤਾ ਨੇ 
“ਸਿਖਾਂ ਪੁੜ੍ਹਾ ਘੋਖਿ ਕੈ ਸਭ ਉਮਤਿ ਵੇਖਹੁ ਜਿਕਿਓਨੁ । ” 
- ਰਾਮ ਬਸ, ੪:੮ (967) 


“ਮਨਮੁਖ ਮੈਲੂ ਨ ਉਤਰੈ ਜਿਚਰੁ ਗੁਰ ਸਬਦਿ ਨ ਕਰੇ ਪਿਆਰੁ । ” 
- ਸਿਰੀ ੩, ੫੯, ੧:੪ (37) 
ਜਿਠਾਣੀ ---- ਪਤੀ ਦੇ ਵਡੇ ਭਰਾ (ਜੇਠ) ਦੀ ਪਤਨੀ 
“ਦੇਰ ਜਿਠਾਣੀ ਮੁਈ ਦੂਖਿ ਸੰਤਾਪਿ। ” 
- ਆਸਾ ੫, ੨, ੧੨ (370) 


ਹੋਰ ਰੂਪ: 
ਜਿਠਾਨੀ - 
“ਸੁਨਹੁ ਜਿਠਾਨੀ ਸੁਨਹੁ ਦਿਰਾਨੀ ਅਚਰਜੁ ਏਕੁ ਭਇਓ। ”” 
- ਬਿਲਾ ਕਬ, ੪, ੨੧ (856) 


“ਘਰ ਕੇ ਜਿਠੇਰੇ ਕੀ ਚੂਕੀ ਕਾਣਿ। ” 
- ਆਸਾ ੫, ੨, ੧੩ (370) 


“ਸੇਇ ਮੁਕਤ ਜਿ ਮਨੁ ਜਿਣਹਿ ਫਿਰਿ ਧਾਤੁ ਨ ਲਾਗੈ ਆਇ। ”” 
- ਗੂਜ ੩, ੫, ੩:੧ (490) 
“ਹਰਿ ਹਰਿ ਦਇਆਲੁ ਹੋਵੈ ਜਿਸੁ ਉਪਰਿ ਸੋ ਗੁਰਮੁਖਿ ਹਰਿ ਜਪਿ ਜਿਣਕਾ। ”” 
- ਸੋਰ ੪, ਵਾਰ ੨੧੫ (651) 
ਜਿਣਤਿਆ --- ਜਿਤ ਲਿਆ 
“ਧਨੁ ਧਨੁ ਭਾਗ ਤਿਨਾ ਗੁਰਮੁਖਾ ਜੋ ਗੁਰਸਿਖ ਲੈ ਮਨੁ ਜਿਣਤਿਆ। ”? 
- ਸੋਰ ੪, ਵਾਰ ੧੮:੪ (649) 


(1) ਜਿੱਤ, ਜਿਤ ਕੇ 





1844 


“ਸਚਿ ਰਤੇ ਸੇ ਜਿਣਿ ਗਏ ਹਉ ਸਦ ਬਲਿਹਾਰੈ ਜਸੁ। (ਜਿਤ) 
- ਸਿਰੀ ੧, ਅਸ ੭, ੬:੩ (57) 
“ਸਭੁ ਸਫਲਿਓ ਜਨਮੁ ਤਿਨਾ ਦਾ ਗੁਰਮੁਖਿ ਜਿਨਾ ਮਨੁ ਜਿਣਿ ਪਾਸਾ ਢਾਲਿਆ। ” 
(ਜਿਤ ਕੇ) 
- ਸਿਰੀ ੪, ਛੰਤ ੧, ੩:੪ (78) 
ਹੋਰ ਰੂਪ: 
ਜਿੜੈ - 
“ਜੋਬਨੁ ਘਟੈ ਜਰੂਆ ਜਿਣੈ ਵਣਜਾਰਿਆ ਮਿਤ੍ਰਾ ਆਵ ਘਟੈ ਦਿਨੁ ਜਾਇ। ” (ਜਿਤੇ) 
- ਸਿਰੀ ੧, ਪਹ ੨, ੩੨ (75) 
(2) ਜਿਸ ਨੇ 
“ਕੁਦਰਤਿ ਅਹਿ ਵੇਖਾਲੀਅਨੁ ਜਿਣਿ ਐਵਡ ਪਿਡ ਠਿਣਕਿਓਨੁ । ” 
- ਰਾਮ ਬਸ, ਵਾਰ ੪:੫ (967) 


“ਗੁਰ ਅਮਰਦਾਸ ਸਚੁ ਸਲੂ ਭਣਿ ਤੈ ਦਲੁ ਜਿਤਉ ਇਵ ਜੁਧੁ ਕਰਿ।” 
- ਸਵ ੩, ੨੧:੬ (1396) 


“ਬਸੰਤਿ ਸੂਰਗ ਲੋ ਕਹ ਜਿਤਤੇ ਪ੍ਰਿਥਵੀ ਨਵ ਖੰਡਣਹ। ” (ਜਿਤ ਲੈਦੇ ਹਨ) 
- ਜੈਤ ੫, ਵਾਰ ੯ਸ, ੫, ੧2੧ (707) 
“ਜਿਤਤੇ ਬਿਸੂ ਸੰਸਾਰਹ ਨਾਨਕ ਵਸੁੰ ਕਰੋਤਿ ਪੰਚ ਤਸਕਰਹ। ” 


- ਸਸ ੫, ੨੯੫ (1396) 


“ਜਿਤਨੀ ਸ਼ਿਸਟਿ ਤੁਮਰੀ ਮੇਰੇ ਸੁਆਮੀ ਸਭ ਤਿਤਨੀ ਲੋਚੈ ਧੂਰਿ ਸਾਧੂ ਕੀ ਤਾਈ। ” 
- ਮਲਾ ੪, ੨, ੪:੧ (1263) 


“ਜਿਤਨੇ ਭਗਤ ਹਰਿ ਸੇਵਕਾ ਮੁਖਿ ਅਠਸਠਿ ਤੀਰਥ ਤਿਨ ਤਿਲਕੁ ਕਢਾਇ । ”” 
(ਜਿਨੇ ਵੀ ਸਨ, ਜਿਸ ਕਦਰ) 
- ਸੂਹੀ ੪, ੮, ੪੨੧ (733) 
“ਜਿਤਨੇ ਕਰਜ ਕਰਜ ਕੇ ਮੰਗੀਏ ਕਰਿ ਸੇਵਕ ਪਗਿ ਲਗਿ ਵਾਰੇ। ? 
- ਨਟ ੪, ਅਸ ੨, ੭:੨ (981) 


“ਹਾਰ ਜੂਆਰ ਜੂਆ ਬਿਧੇ ਇੰਦੀ ਵਸਿ ਲੈ ਜਿਤਨੋ । ” 
- ਗਉ ੫, ੧੪੮", ੧:੩ (212) 
ਜਿਨੇ, ਜਿਤਨੇ 


“ਜਿਤੜੇ ਫਲ ਮਨਿ ਬਾਛੀਅਹਿ ਤਿਤੜੇ ਸਤਿਗੁਰ ਪਾਸਿ। ” 
- ਸਿਰੀ ੫, ੯੯, ੪੧ (52) 





16845 


“ਗੁਰਿ ਪੂਰੈ ਵਜੀ ਵਾਧਾਈ ਨਾਨਕ ਜਿਤਾ ਬਿਖਾੜਾ ਜੀਉ। ” 

- ਮਾਝ ੫, ੩੧, ੪:੩ (103) 
“ਗੁਰਮੁਖਿ ਜਿਤਾ ਮਨਮੁਖਿ ਹਾਰਿਆ। ”? 

- ਗਉਂ ੪, ਵਾਰ ੧੭:੫ (310) 


ਜਿਤਾਨਾ ---- ਜਿਤਿਆ ਹੈ 
“ਜਿਨ ਗੁਰ ਪਰਸਾਦੀ ਮਨੁ ਜੀਤਿਆ ਜਗੁ ਤਿਨਹਿ ਜਿਤਾਨਾ। ” 
- ਮਾਰੂ ੩, ਵਾਰ ੮:੫ (1089) 


ਜਿਤਿਆ ---- ਜਿਤ ਲਿਆ 
“ਤਨੁ ਭਸਮ ਢੇਰੀ ਜਮਹਿ ਹੇਰੀ ਕਾਲਿ ਬਪੁੜੈ ਜਿਤਿਆ। ”” 
- ਆਸਾ ੫, ਛੰਤ ੧੧, ੧:੪ (460) 


- ਸੂਹੀ ੩, ਵਾਰ ੧ਪਸ, ੧, ੨:੧ (790) 
“ਜਾਂ ਮੂੰ ਇਕੁ ਤ ਲਖ ਤਉ ਜਿਤੀ ਪਿਨਣੇ ਦਰਿ ਕਿਤੜੇ । ” (ਜਿਤਨੀ ਵੀ) 
- ਸਲੋ ੫, ੪੧ (1425) 
(“ਮਹਾਨਕੋਸ਼” ਇਥੇ “ਜਿਤੀ” ਦੇ ਅਰਥ “ਲਾਭ” ਕਰਦੇ ਹਨ ਤੈਨੂੰ ਲਾਭ ਹੈ ਕਈ ਦਰ 
ਮੰਗ ਕੇ) 
ਜਿਤੀਆ ---- ਜਿਤ ਲਿਆ 
“ਜਬ ਆਣੈ ਵਲਵੰਚ ਕਰਿ ਝੂਠੁ ਤਬ ਜਾਣੈ ਜਗੁ ਜਿਤੀਆ। ” 
- ਤਿਲੰ ੪, ੨, ੧੨ (723) 


(1) ਜਿਸ ਨਾਲ, ਜਿਸ ਸਦਕਾ, ਜਿਸ ਕਰਕੇ 
“ਫੇਰਿ ਕਿ ਅਗੈ ਰਖੀ ਐ ਜਿਤੁ ਦਿਸੈ ਦਰਬਾਰੁ । ? 
- ਜਪੁ ੧, ੪੧੩ (2) 
“ਨਾਨਕ ਸੋ ਨਾਉ ਮਨਹੁ ਨ ਵਿਸਾਰੀਐ ਜਿਤੁ ਦਰਿ ਸਚੈ ਸੋਭਾ ਪਾਇ। ”” 
- ਸਿਰੀ ੪, ਵਾਰ ੯ਸ, ੩, ੧:੮ (85) 
“ਏਕੁ ਸਬਦੁ ਜਿਤੁ ਕਥਾ ਵੀਚਾਰੀ। ” (ਜਿਸ ਰਾਹੀ) 
- ਰਾਮ ੧, ਸਿਗੋ ੪੪੫ (943) 


(2) ਜਿਸ ਨੂੰ/ਜਿਸ ਦੇ 
“ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ । ? 


- ਜਪੁ ੧, ੪੪ (3) 
“ਗੁਰ ਕਾ ਸਬਦੁ ਅੰਮ੍ਰਿਤੁ ਹੈ ਜਿਤੁ ਪੀਤੈ ਤਿਖ ਜਾਇ। ”? 
- ਸਿਰੀ ੩, ੫੫, ੨੩ (35) 
(3) ਜਦੋ, ਜਿਸ ਸਮੇ' 
“ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ । ? 
- ਜਪੁ ੧, ੨੧੧੧੦ (4) 
“ਸਫਲ ਮੂਰਤੁ ਸਫਲਾ ਘੜੀ ਜਿਤੁ ਸਚੈ ਨਾਲਿ ਪਿਆਰੁ । ” 





16846 


- ਸਿਰੀ ੫, ੭੬, ੩੧ (44) 
(4) ਜਿਥੇ 
“ਸੋ ਦਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ। ” 
- ਜਪੁ ੧, ੨੭੨੧ (6) 
“ਸੋ ਸਚੁ ਮੰਦਰੁ ਜਿਤੁ ਸਚੁ ਧਿਆਈਐ। ” 
- ਮਾਝ ੫, ੪੪, ੧:੧ (107) 
“ਗੁਰੂ ਸਮੁੰਦੁ ਨਦੀ ਸਭਿ ਸਿਖੀ ਨਾਂਤੈ ਜਿਤੁ ਵਡਿਆਈ। ” (ਜਿਸ ਵਿਚ, ਜਿਥੇ) 
- ਮਾਝ ੧, ਵਾਰ ੨੬ਸ, ੧, ੧੨੪ (150) 
“ਵਿਸਰਹਿ ਨਾਹੀ ਜਿਤੁ ਤੂ ਕਬਹੂ ਸੋ ਥਾਨੁ ਤੇਰਾ ਕੇਹਾ। ” (ਜਿਥੇ) 
- ਸੂਹੀ ੫, ੪੯, ੧:੧ (747) 
(5) ਜਿਸ 
“ਹਉ ਵਾਰੀ ਜਿਤੁ ਸੋਹਿਲੈ ਸਦਾ ਸੁਖੁ ਹੋਇ। ” 
- ਗਉ ੧, ਸੋਹ ੧, ੧":੨ (12) 
“ਗੁਰੁ ਸਜਣੁ ਮੇਰਾ ਮੇਲਿ ਹਰੇ ਜਿਤੁ ਮਿਲਿ ਹਰਿ ਨਾਮੁ ਧਿਆਵਾ। ” (ਜਿਸ ਨੂੰ) 
- ਵਡ ੪, ੩, ੫੯੧ (562) 
(6) ਜਿਧਰ, ਜਿਸ ਪਾਸੇ 
- ਮਾਝ ੫, ੩੧, ੩੨ (103) 
(7) ਜਿਥੋ 
“ਗੁਰਿ ਦਿਖਲਾਈ ਮੋਰੀ ਜਿਤੁ ਮਿਰਗ ਪੜਤ ਹੈ ਚੋਰੀ। ? 
- ਸੋਰ ਕਬ, ੧੦, ੧੨ (656) 


“ਮਹਾ ਬਚਿਤ੍ਰ ਸੁੰਦਰ ਆਖਾੜੇ ਰਣ ਮਹਿ ਜਿਤੇ ਪਵਾੜੇ । ” 
- ਆਸਾ ੫, ੩੮, ੨੯੧ (380) 


“ਸਚੁ ਗੁਰ ਸਬਦੁ ਜਿੰਤੈ ਲਗਿ ਤਰਣਾ । ”” 
- ਮਾਰੂ ੧, ਸੋਲਾ ੨੦, ੪:੨ (1040) 


“ਜਿਥਹੁ ਵੰਵੈ ਜਾਇ ਤਿਥਾਊ ਮਉਜੂਦੁ ਸੋਇ। ” 
- ਗਉਂ ੫. ਵਾਰ ੧੯ਸ, ੫. ੧:੨ (322) 


(1) ਜਿਸ ਸਥਾਨ ਤੇ 
“ਜਿਥੈ ਬਹਿ ਸਮਝਾਈਐ ਤਿਥੈ ਕੋਇ ਨ ਚਲਿਓ ਨਾਲਿ। ? 
- ਸਿਰੀ ੧, ੩, ੨:੨ (15) 

“ਗੁਰ ਕਿਰਪਾ ਤੇ ਜਾਣਿਆ ਜਿਥੈ ਤੁਧੁ ਆਪੁ ਬੁਝਾਇਆ। ” (ਭਾਵ ਜਿਸ ਮਨੁੱਖ ਦੇ 
ਅੰਦਰ) 

- ਆਸਾ ੧, ਵਾਰ ੧੧:੪ (469) 
“ਸੋ ਸਤਿਗੁਰੁ ਪਿਆਰਾ ਮੇਰੈ ਨਾਲਿ ਹੈ ਜਿਥੈ ਕਿਥੈ ਮੈਨੋ ਲਏ ਛਡਾਈ। ” (ਭਾਵ ਹਰ 
ਥਾਂ) 





16847 


- ਵਡ ੪, ਵਾਰ ੫:੩ (588) 


(1) (ਫਾ. ਜਿੰਦ) ਜੀਵਨ, ਜਿੰਦਗੀ 
“ਜੀਅ ਪ੍ਰਾਣ ਤਨੁ ਧਨੁ ਰਖੇ ਕਰਿ ਕਿਰਪਾ ਰਾਖੀ ਜਿੰਦੁ। ” (ਜਿੰਦੜੀ) 
- ਸਿਰੀ ੫, ੮੨, ੪੧੨ (46) 
“ਤਨੁ ਮਨੁ ਧਨੁ ਅਰਪੀ ਸਭੋ ਸਗਲ ਵਾਰੀਐ ਇਹ ਜਿੰਦੁ । ? 
- ਸਿਰੀ ੫, ੮੩, ੪:੨ (47) 
(2) ਅੰਤਹਕਰਣ 
“ਜਿਨ ਚਾਖਿਆ ਸੇ ਤ੍ਰਿਪਿਤਾਸਿਆ ਉਹ ਰਸੁ ਜਾਣੈ ਜਿੰਦੁ। ? 
- ਸਿਰੀ ੫, ੮੮, ੨੨ (88) 
(3) ਜੀਵਨ ਸਤਾ, ਜਾਨ 
“ਜੀਉ ਪਿੰਡੁ ਜਿਨਿ ਸਾਜਿਆ ਕਰਿ ਕਿਰਪਾ ਦਿਤੀਨੁ ਜਿੰਦੁ । ” 
- ਮਾਝ ੫. ੩੯੨ (137) 
“ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ। ” (ਪ੍ਰਾਣ) 
- ਆਸਾ ੧, ਵਾਰ ੧:੪ (463) 
-<= ਹੇ ਅੰਤਹਕਰਣ, ਹੇ ਮਨ, ਹੇ ਜਿੰਦੇ 
“ਹਰਿ ਹਰਿ ਨਾਮੁ ਧਿਆਈਐ ਮੇਰੀ ਜਿੰਦੁੜੀਏ ਗੁਰਮੁਖਿ ਨਾਮੁ ਅਮੋਲੇ ਰਾਮ। ? 
- ਬਿਹਾ ੪, ਛੰਤ ੧, ੧:੧ (537) 


“ਐਸਾ ਸਤਗੁਰੁ ਲੋੜਿ ਲਹੁ ਜਿਦੂ ਪਾਈਐ ਸਚੁ ਸੋਇ। ” 


- ਸਿਰੀ ੩, ੪੪, ੩:੨ (30) 
(1) ਹੇ ਜਿੰਦੇ; ਹੇ ਮਨ 
“ਹਰਿ ਗੁਰ ਸਰਣਾਈ ਭਜਿ ਪਉ ਜਿੰਦੂ ਸਭ ਕਿਲਵਿਖ ਦੁਖ ਪਰਹਰੇ । ” 
- ਸਿਰੀ ੪, ਵਣ ੧, ੪":੨ (82) 
“ਸਾਹੇ ਲਿਖੇ ਨ ਚਲਨੀ ਜਿੰਦੂ ਕੂੰ ਸਮਝਾਇ। ” (ਜਿੰਦ ਨੂੰ) 
- ਸਲੋ ਫਰ, ੧:੪ (1377) 


- ਗਉਂ ੫, ਅਸ ੪, ੫:੨ (237) 
ਜਿੰਦ, ਜਾਨ 
“ਨਿੰਦੁ ਬਿੰਦੁ ਨਹੀ ਜੀਉ ਨ ਜਿੰਦੋ। ” 
- ਮਾਰੂ ੧, ਸੋਲਾ ੧੫, ੯:੧ (1035) 


“ਜਿਧਰਿ ਰਬ ਰਜਾਇ ਵਹਣੁ ਤਿਦਾਊ ਗੰਉ ਕਰੇ। ” 
- ਸਲੋ ਫਰ, ੮੪੨ (1382) 
(1) ਜਿਸ ਦਾ ਬਹੁ ਵਚਨ, ਜਿੰਨ੍ਹਾਂ 
“ਜਿਨ ਕੈ ਰਾਮੁ ਵਸੈ ਮਨ ਮਾਹਿ। ” 
- ਜਪੁ ੧, ੩੭੧੮ (8) 





1648 


ਹੋਰ ਰੂਪ: 
ਜਿੰਨ - 
“ਦਿਲਹੁ ਮੁਹਬਤਿ ਜਿੰਨ ਸੇਈ ਸਚਿਆ। ? 

- ਆਸਾ ਫਰ, ੧, ੧:੧ (488) 
(2) ਜਿਧਰ, ਜਿਸ ਪਾਸੇ ਵੱਲ 
“ਗੁਰਮੁਖਿ ਗਿਆਨੁ ਡੋਰੀ ਪ੍ਰਭਿ ਪਕੜੀ ਜਿਨ ਖਿੰਚੈ ਤਿਨ ਜਾਈਐ । ”? 

- ਰਾਮ ੧, ਓਅੰ ੪੧੫ (935) 
ਅਨਾਜ, ਰਸਦ (ਮਹਾਨਕੋਸ਼); ਭਾਂਤ ਭਾਂਤ ਦੇ (ਸਰੀਰ) (ਸ਼ਬਦਾਰਥ, ਦਰਪਣ) 
“ਜਿਨਸਿ ਥਾਪਿ ਜੀਆਂ ਕਉ ਭੇਜੈ ਜਿਨਸਿ ਥਾਪਿ ਲੈ ਜਾਂਵੈ। ”” 

- ਸਾਰ ੪, ਵਾਰ ੨ਸ, ੧, ੨:੧ (1238) 
(ਅ. ਜਿਨਸ) ਜਾਤੀ, ਕਿਸਮ, ਸ਼ੇਂਣੀ 
“ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ। ” 
- ਜਪੁ ੧, ੨੭:੧੯ (6) 
“ਹਉ ਵਿਚਿ ਜਾਤੀ ਜਿਨਸੀ ਖੋਵੈ। ” (ਸ਼੍ਰੇਣੀ) 
- ਆਸਾ ੧, ਵਾਰ ੭ਸ, ੧, ੧੧੦ (466) 
“ਰੰਗੀ ਜਿਨਸੀ ਜੰਤ ਉਪਾਏ ਨਿਤ ਦੇਵੈ ਚੜੈ ਸਵਾਇਆ। ” (ਕਿਸਮਾਂ) 
- ਤੁਖਾ ੧, ਛੰਤ ੫, ੨:੪ (1112) 
ਜਿਸ ਨੇ 
“ਪ੍ਰਾਨ ਮਨੁ ਤਨੁ ਜਿਨਹਿ ਦੀਆ ਰਿਦੇ ਕਾ ਆਧਾਰੁ। ” 
- ਸਿਰੀ ੫, ੯੫, ੧":੨ (51) 


ਜਿਨਹੁ - 
“ਕਬੀਰ ਜਿਨਹੁ ਕਿਛੂ ਜਾਨਿਆ ਨਹੀ ਤਿਨ ਸੁਖ ਨੀਦ ਬਿਹਾਇ। ”” (ਜਿੰਨ੍ਹਾਂ ਨੇ) 
- ਸਲੋ ਕਬ, ੧੮੧੧ (1374) 


(1) ਜਿਨਾਂ ਦੇ 
“ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿਠੇ ਖੇਹ । ” 
- ਸਿਰੀ ੧, ੬, ੪੨ (16) 
“ਜਿਨਾ ਰਾਸਿ ਨ ਸਚੁ ਹੈ ਕਿਉ ਤਿਨਾ ਸੁਖੁ ਹੋਇ। ” (ਜਿੰਨ੍ਹਾਂ ਦੀ) 
- ਸਿਰੀ ੧, ੨੩, ੨:੧ (22) 
(2) ਜਿੰਨ੍ਹਾਂ ਨੂੰ 
“ਜਿਨਾ ਹਰਿ ਕਾ ਸਾਦੁ ਆਇਆ ਹਉ ਤਿਨ ਬਲਿਹਾਰੈ ਜਾਸੁ । ? 
- ਸਿਰੀ ੩, ੩੪, ੪:੩ (26) 
ਹੋਰ ਰੂਪ: 
ਜਿੰਨਾ - 
“ਜਿੰਨਾ ਸਤਿਗੁਰੁ ਰਸਿ ਮਿਲੈ ਸੇ ਪੁਰੇ ਪੁਰਖ ਸੁਜਾਣ। ? 
੍‌੍ - ਸਿਰੀ ੧, ੨੨, ੪੧੧ (22) 





1649 


(3) ਜਿੰਨ੍ਹਾਂ ਨੇ 
“ਜਿਨਾ ਸਤਿਗੁਰ ਸਿਉ ਚਿਤੁ ਲਾਇਆ ਸੇ ਪੁਰੇ ਪਰਧਾਨ। ” 
੍‌੍ - ਸਿਰੀ ੫, ੮੦, ੧੧ (45) 
(4) ਜਿੰਨਾਂ 
“ਪਰਤਾਪੁ ਲਗਾ ਦੋਹਾਗਣੀ ਭਾਗ ਜਿਨਾ ਕੇ ਨਾਹਿ ਜੀਉ। ” 
- ਸਿਰੀ ੧, ਅਸ ੨੮, ੬:੩ (72) 
“ਹੁਕਮੁ ਜਿਨਾ ਨੋ ਮਨੇਇਆ। ”” 
- ਸਿਰੀ ੧, ਅਸ ੨੮, ੯੧ (72) 
“ਜਿਨਾ ਪਿਛੇ ਹਉ ਗਈ ਸੇ ਮੈ ਪਿਛੇ ਭੀ ਰਵਿਆਸੁ। ? 
- ਮਾਰੂ ੫, ਵਾਰ ੯ਸ, ੫, ੧:੧ (1097) 
ਹੋਰ ਰੂਪ: 
ਜਿੰਨਾ - 
“ਆਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ। ? 
- ਮਾਝ ੫, ਬਾਰਾ ੫:੧ (134) 
(5) ਜਿਨ੍ਹਾ ਉਪਰ 
“ਜਨ ਨਾਨਕ ਗੁਰੁ ਤਿਨ ਪਾਇਆ ਜਿਨਾ ਆਪਿ ਤੁਠਾ ਗੁਣਤਾਸਿ। ”” 
- ਸਿਰੀ ੪, ਵਣ ੧, ੬:੫ (82) 
“ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰਿ ਰਾਇ। ” 
- ਮਾਝ ੫, ਬਾਰਾ ੮:੯ (135) 
“ਧਨਾਢਿ ਆਢਿ ਭੰਡਾਰ ਹਰਿ ਨਿਧਿ ਹੋਤ ਜਿਨਾ ਨ ਚੀਰ। ” (ਜਿੰਨਾਂ ਉਤੇ) 
- ਗੂਜ ੫, ਅਸ ੨, ੬:੧ (508) 
(6) ਜਿਤਦਾ ਹੈ 
“ਕਰਿ ਕਿਰਪਾ ਜਿਸੁ ਭਗਤੀ ਲਾਵਹੁ ਜਨਮੁ ਪਦਾਰਥ ਸੋ ਜਿਨਾ। ” 
- ਮਾਰੂ ੫, ਸੋਲਾ ੮, ੮:੩ (1079) 


(1) ਜਿੰਨ੍ਹਾਂ ਨੂੰ, ਵੇਖੋ “ਜਿਨਾ” (1) 
(2) ਜਿਨ੍ਹਾਂ, ਵੇਖੋ “ਜਿੰਨਾਂ (4) 
(3) ਭੂਤ, ਪ੍ਰੇਮ 
“ਪੁਤੁ ਜਿਨੂਰਾ ਧੀਅ ਜਿਨੂਰੀ ਜੋਰੂ ਜਿੰਨਾ ਦਾ ਸਿਕਦਾਰੁ। ” 
- ਬਿਹਾ ੪, ਵਾਰ ੨੦ਸ, ੧, ੧੨ (556) 


ਹੋਰ ਰੂਪ: 
ਜਿੰਨਾ - 
“ਕਲੀ ਅੰਦਰਿ ਨਾਨਕਾ ਜਿੰਨਾ ਦਾ ਅਉਤਾਰੁ । ” 
- ਬਿਹਾ ੪, ਵਾਰ ੨੦ਸ, ੧, ੧੧ (556) 
(4) ਜਿਸ ਕਦਰ 
“ਗੁਰਮੁਖਿ ਹਰਿ ਸਾਲਾਹਿਆ ਜਿੰਨਾ ਤਿਨ ਸਲਾਹਿ ਹਰਿ ਜਾਤਾ। ” 
- ਪ੍ਰਭਾ ੩, ੧੧੧ (1333) 


ਜਿਨਾਵਹੁ ---- ਦਸੋ, ਸਮਝਾਵੋ, ਪ੍ਰਗਟ ਕਰੋ 
““ਜਿਸਹਿ ਜਨਾਵਹੁ ਤਿਨਹਿ ਤੁਮ ਜਾਤੇ। ” 





1650 


- ਵਡ ੫, ੩, ੨:੨ (563) 


- ਜਪੁ ੧, ੫:੩ (2) 


- ਜਪੁ ੧, ੩੮ਸ:੫ (8) 
“ਜਿੰਨੀ ਸਚੁ ਵਿਸਾਰਿਆ ਸੇ ਦੁਖੀਏ ਚਲੇ ਰੋਇ। ” 
- ਸਿਰੀ ੩, ਅਸ ੨੫, ੪:੩ (69) 
(2) ਜਿਸ ਨੇ 
“ਸੰਤੋਖੁ ਥਾਪਿ ਰਖਿਆ ਜਿਨਿ ਸੂਤਿ। ” 
- ਜਪੁ ੧, ੧੬੮ (3) 
ਹੋਰ ਰੂਪ: 
ਜਿੰਨਿ - 
“ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ। ” 
- ਮਾਝ ੩, ਅਸ ੩੩, ੨੨ (129) 
(3) ਜਿੰਨ੍ਹਾਂ ਦਾ 
“ਰੇ ਮਨ ਤੇਰੋ ਕੋਇ ਨਹੀ ਖਿੰਚਿ ਲੇਇ ਜਿਨਿ ਭਾਰੁ। ” (ਜਿੰਨਾਂ ਦੇ ਭਾਰ ਖਿਚ 


- ਗਉ ਕਬ, ੬੪, ੧:੧ (327) 


- ਗਉ ਕਬ, ਵਾ ੩:੩ (344) 
“ਰਹੁ ਰਹੁ ਰੀ ਬਹੁਰੀਆ ਘੂੰਘਟੁ ਜਿਨਿ ਕਾਢੈ। ” (ਨਾ ਕਢੋਂ) 
- ਆਸਾ ਕਬ, ੩੪, ੧":੧ (484) 
“ਮੇਰੀ ਪੀਤਿ ਗੋਬਿੰਦ ਸਿਉ ਜਿਨਿ ਘਟੈ। ” (ਬਿਲਕੁਲ ਨਾ) 
- ਧਨਾ ਰਵਿ, ੨, ੧":੧ (694) 


ਜਿੰਨ ਦੀ ਨੁਹਾਰ ਵਾਲਾ, ਸ਼ੈਤਾਨ ਮੂਰਤ, ਛੋਟਾ ਜਿੰਨ, ਭੂਤਨਾ 
“ਪੁਤੁ ਜਿਨੂਰਾ ਧੀਅ ਜਿੰਨੂਰੀ ਜੋਰੂ ਜਿੰਨਾ ਦਾ ਸਿਕਦਾਰੁ। ” 
- ਬਿਹਾ ੪, ਵਾਰ ੨੦ਸ, ੧, ੧:੨ (556) 


ਭੂਤਨੀ 
“ਪੁਤੁ ਜਿਨੂਰਾ ਧੀਅ ਜਿੰਨੂਰੀ ਜੋਰੂ ਜਿੰਨਾ ਦਾ ਸਿਕਦਾਰੁ । ” 
- ਬਿਹਾ ੪, ਵਾਰ ੨੦ਸ, ੧, ੧੨ (556) 


“ਪੰਡਿਤੁ ਆਖਾਏ ਬਹੁਤੀ ਰਾਹੀ ਕੋਰੜ ਮੋਠ ਜਿਨੇਹਾ। ” 
- ਰਾਮ ੫. ਵਾਰ ੭ਸ, ੫. ੨੧ (960) 





16851 


“ਸੇ ਮੁਕਤੁ ਸੇ ਮੁਕਤੁ ਭਏ ਜਿਨ ਹਰਿ ਧਿਆਇਆ ਜੀਉ ਤਿਨ ਟੂਟੀ ਜਮ ਕੀ 
ਫਾਸੀ। ” 
- ਆਸਾ ੪, ਸੋਦ ੨ ੩੨ (348) 
““ਜਿਨ੍ ਕਉ ਆਪਿ ਲਏ ਪ੍ਰਭੁ ਮੇਲਿ। ” 
- ਆਸਾਂ ੧, ੧੫. ੨੧ (353) 
ਹੋਰ ਰੂਪ: 
ਜਿਨ੍ਹਿ - 
“ਜਿਨਿ ਕੀਤੇ ਤਿਸੈ ਨ ਜਾਣਨੀ ਬਿਨੁ ਨਾਂਵੈ ਸਭਿ ਚੋਰ। ? 
- ਆਸਾ ੩, ਅਸ ੩੧, ੬੨ (427) 
(2) ਜਿਨ੍ਹਾਂ (ਨੂੰ, ਨੇ) 


“ਪ੍ਰ ਣਵਤਿ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵੀਸਰਿਆ। ” 
- ਆਸਾ ੧, ੨੯, ੨੯੨ (357) 
“ਸੇ ਵਡਭਾਗੀ ਜਿਨ ਨਾਮੁ ਧਿਆਇਆ। ” (ਜਿੰਨ੍ਹਾਂ ਨੇ) 
- ਆਸਾ ੩, ੪੧, ੩:੩ (361) 
“ਜਿਨ ਹਰਿ ਮੀਠ ਲਗਾਨਾ ਤੇ ਜਨ ਪਰਧਾਨਾ ਤੇ ਊਤਮ ਹਰਿ ਹਰਿ ਲੋਗ ਜੀਉ। ” 
(ਜਿੰਨਾਂ ਨੂੰ) 
- ਆਸਾਂ ੪, ਛੰਤ ੧੦, ੪੧ (445) 


ਹੋਰ ਰੂਪ: 


ਜਿਨਾ ਕਦ 
“ਜੀਵਣਿ ਮਰਣਿ ਸੁਖੁ ਹੋਇ ਜਿਨਾ ਗੁਰੁ ਪਾਇਆ। ” (ਜਿੰਨਾਂ ਨੇ) 
- ਆਸਾ ੪, ੬੪, ੪੧ (369) 
ਜਿੰਨ੍ਹਾ ਰਲ 
“ਜਿੰਨ੍ਹਾ ਨੈਣ ਨੀਦਾਵਲੇ ਤਿੰਨਾ ਮਿਲਣੁ ਕੁਆਉ। ”? 
- ਸਲੋ ਫਰ, ੮੦:੨ (1382) 
ਜਿਨਿ - 
“ਪਾਰਬੂਹਮ ਜਿਨਿ ਰਿਦੈ ਅਰਾਧਿਆ ਤਾ ਕੈ ਸੰਗਿ ਤਰਉ ਰੇ । ? 
- ਆਸਾ ੫, ੫੦, ੧":੨ (383) 
ਜਿਨੀ - 
“ਧੰਨੁ ਜੋਬਨੁ ਦੁਇ ਵੈਰੀ ਹੋਏ ਜਿਨੀ ਰਖੇ ਰੰਗੁ ਲਾਇ। ” 
- ਆਸਾ ੧, ਅਸ ੧੧, ੪:੧ (417) 
ਜਿੰਨੀ - 
“ਜਿੰਨੀ ਚਾਖਿਆ ਪ੍ਰੇਮ ਰਸੁ ਸੇ ਤ੍ਰਿਪਤਿ ਰਹੇ ਆਘਾਇ। ” 
- ਮਾਝ ੫, ਬਾਰਾ ੮:੫ (135) 


“ਮਨਹਠਿ ਤਰਫ ਨ ਜਿਪਈ ਜੇ ਬਹੁਤਾ ਘਾਲੇ । ”” 
- ਸੂਹੀ ੩, ਵਾਰ ੭ਸ, ੨, ੪:੧ (787) 





16852 


“ਹਮ ਜੇਰ ਜਿਮੀ ਦੁਨੀਆ ਪੀਰਾ ਮਸਾਇਕਾ ਰਾਇਆ। ” 
- ਮਾਝ ੧, ਵਾਰ ੧੩ਸ ੧, ੧੧੧ (143) 
ਜਿਵੇਂ, ਜਿਸ ਪ੍ਰਕਾਰ 
“ਜਿਵ ਫੁਰਮਾਏ ਤਿਵ ਤਿਵ ਪਾਹਿ। ” 
- ਜਪੁ ੧, ੧੯੮ (4) 
ਜਿਵੇ, ਜਿਸ ਪੁਕਾਰ (ਸ਼ਬਦਾਰਥ); ਤਾਰਾ ਮੀਰਾ (ਕੋਸ਼) 
““ਕਾਥੂਹੀ ਕੋ ਗਾਹਕੁ ਆਇਓ ਲਾਦਿਓ ਕਾਲਰ ਬਿਰਖ ਜਿਵਹਾ। ” 
- ਸਾਰ ੫, ੪, ੧੨ (1203) 
ਇਕ ਪ੍ਰਕਾਰ ਦੇ ਬੀਜ਼ ਜਿੰਨਾਂ ਤੋ ਤੇਲ ਕਢਿਆ ਜਾਂਦਾ ਹੈ, ਤਾਰਾਮੀਰਾ 
“ਜਿਨਿ ਕੀਤੀ ਸੋ ਮੰਨਣਾ ਕੋ ਸਾਲੁ ਜਿਵਾਹੇ ਸਾਲੀ। ” 
- ਰਾਮ ਬਸ, ਵਾਰ ੩:੧ (967) 


ਖਵਾਉਣਾ, ਭੋਜਨ ਛਕਾਉਣਾ 


੭ ਆ 
“ਮੋ ਕਉ ਦੋਨਉ ਵਖਤ ਜਿਵਾਲੇ। ”” 


- ਸੋਰ ਕਬ, ੧੧, ੨:੪ (656) 


ਜਿਵੇ, ਜਿਸ ਪੁਕਾਰ 
“ਓਹੁ ਜੇਵ ਸਾਇਰ ਦੇਇ ਲਹਰੀ ਬਿਜੁਲ ਜਿੰਵੈ ਚਮਕਏ । ? 
- ਆਸਾ ੧, ਛੰਤ ੫, ੧:੪ (439) 


“ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸੁ ਤਰਿਆ। ”” 
- ਗੂਜ ੫, ੫, ੧":੧ (10) 
“ਗੁਰ ਜੀ ਕੇ ਦਰਸਨ ਕਉ ਬਲਿ ਜਾਉ। ” 
- ਗਉਂ ੫, ੧੬੯, ੧:੧ (193) 
“'ਬਰਸੁ ਮੇਘ ਜੀ ਤਿਲੁ ਬਿਲਮੁ ਨ ਲਾਉ। ” 
- ਮਲਾ ੫, ੭, ੧%:੧ (1268) 
(“ਮਹਾਨਕੋਸ਼” ਇਥੇ ਜੀ ਨੂੰ “ਜੀਵਨ” ਦਾ ਸੱਖੇਪ ਮੰਨਦਾ ਤੇ ਜਲ ਨੂੰ ਜੀਵਨ ਦਾ 
ਆਧਾਰ ਮੰਨ, “ਜੀ” ਦੇ ਅਰਥ “ਜਲ” ਕਰਦਾ ਹੈ) 
(2) ਦਿਲ, ਮਨ, ਚਿਤ ਹੋਰ ਵੇਖੋ “ਜੀਉ” (1) 
“ਆਪੇ ਜਾਨੈ ਅਪਨੇ ਜੀ ਕੀ। ”” 
- ਗਉ ੫. ਸੁਖ ੨੩, ੭:੪ (294) 
“ਸੇ ਗੁਣ ਮੁਝੈ ਨ ਆਵਨੀ ਕੈ ਜੀ ਦੋਸੁ ਧਰੇਹ। ? 
- ਤਿਲੰ ੪, ਅਸ ੧, ੪:੨ (725) 
(3) ਜੀਵ, ਪ੍ਰਾਣੀ, ਆਤਮਾ (ਸ਼ਬਦਾਰਥ, ਨਿਰਣੈ) 
“ਜੋ ਨਾਂਵੈ ਸੋ ਕੁਲੁ ਤਰਾਂਵੈ ਉਧਾਰੁ ਹੋਆ ਹੈ ਜੀ ਕਾ। ” 
- ਸੋਰ ੫, ੫੭, ੧੯੨ (623) 
“ਮੈ ਗੁਣ ਮੰਢੁ ਨ ਆਵਨੀ ਹਉ ਕੈ ਜੀ ਦੋਸ ਧਰੇਉ ਜੀਉ। ” (ਪ੍ਰਾਣੀ, ਵਿਅਕਤੀ) 
- ਸੂਹੀ ੧, ਕੁਚ ੧:੪ (762) 





1653 


(1) ਮਨ, ਦਿਲ ਚਿਤ, ਹੋਰ ਵੇਖੋ “ਜੀਓ” (2) 
“ਹਰਿ ਬਿਨੁ ਜੀਉ ਜਲਿ ਬਲਿ ਜਾਉ।” 
- ਸਿਰੀ ੧, ੧, ੧":੧ (14) 
“ਕਿਰਸਾਣੀ ਕਿਰਸਾਣੁ ਕਰੇ ਲੋਚੈ ਜੀਉ ਲਾਇ। ” 
- ਗਉ ੪, ੪੭, ੧:੧ (166) 
“ਅਰਪਿ ਸਾਧ ਕਉ ਅਪਨਾ ਜੀਉ। ” (ਸੁਰਤ, ਚਿਤ) 
- ਗਉਂ ੫. ਸੁਖ ੧੫, ੬:੨ (283) 
(2) ਜੀਵ ਆਤਮਾ 
“ਖੇਹੂ ਖੇਹ ਰਲਾਈਐ ਤਾਂ ਜੀਉ ਕੇਹਾ ਹੋਇ।” 
੍‌੍ - ਸਿਰੀ ੧, ੮, ੪:੧ (17) 
(“ਦਰਪਣ ” ਇਥੇ ਅਰਥ “ਜਿੰਦ” ਕਰਦਾ ਹੈ) 
“ਸੁੰਵੀ ਦੇਹ ਡਰਾਵਣੀ ਜਾ ਜੀਉ ਵਿਚਹੁ ਜਾਇ। ” 
- ਸਿਰੀ ੧, ੧੪, ੧੧ (19) 
“ਜੀਉ ਪ੍ਰਾਣ ਮਨੁ ਤਨੁ ਹਰੇ ਸਾਚਾ ਏਹੁ ਸੁਆਉ। ” 
- ਸਿਰੀ ੫, ੮੫, ੩:੨ (47) 


“ਪਿੰਡਿ ਮੂਐ ਜੀਉ ਕਿਹ ਘਰਿ ਜਾਤਾ। ” 


- ਗਉ ਕਬ, ੧੮, ੧:੧ (327) 
(3) ਜੀਵਨ, ਜਨਮ (ਸੰਧਿਆ, ਨਿਰਣੈ) 
“ਇਹ ਮਾਣਕੁ ਜੀਉ ਨਿਰਮੋਲਕ ਹੈ ਇਉ ਕਉਡੀ ਬਦਲੈ ਜਾਇ। ”? 
- ਸਿਰੀ ੧, ੨੨, ੩੯੨ (22) 
(“ਦਰਪਣ ” ਇਥੇ ਅਰਥ “ਜਿੰਦ” ਕਰਦਾ ਹੈ) 
“ਦੁਖੁ ਸੁਖੁ ਭਾਣਾ ਤੇਰਾ ਹੋਵੈ ਵਿਣੁ ਨਾਵੈ ਜੀਉ ਰਹੈ ਨਾਹੀ। ” (ਜੀਵਨ) 
- ਆਸਾ ੧, ੧੯, ੪੨ (354) 
“£ਜੀਅਉ ਹਮਾਰਾ ਜੀਉ ਦੇਨਹਾਰਾ। ” 
- ਆਸਾ ੫, ੮੩, ੧੨ (391) 
“ਨਿਤ ਉਠਿ ਕੋਰੀ ਗਾਗਰਿ ਆਨੈ ਲੀਪਤ ਜੀਉ ਗਇਓ। ” (ਜੀਵਨ, ਜਨਮ) 
- ਬਿਲਾ ਕਬ, ੪, ੧:੧ (856) 
(4) ਜਾਨ ਜਿੰਦ 
“ਸਾਧਸੰਗਤਿ ਕਉ ਵਾਰਿਆ ਜੀਉ ਕੀਆ ਕੁਰਬਾਣੁ । ? 
- ਸਿਰੀ ੫, ੭੪, ੪੧ (43) 
“ਜੀਉ ਪ੍ਰਾਨ ਧਨੁ ਆਗੈ ਧਰੀਐ । ? 
- ਆਸਾ ੫, ੮੪, ੧੨ (391) 
“ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ। ” (ਭਾਵ ਜੀਵਨ, ਜਾਨ ਦਾ 
ਸੋਮਾ) 
- ਆਸਾ ੧, ਵਾਰ ੧੮ਸ, ੧, ੧:੪ (472) 
“ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ। ” (ਜਾਨ, ਜਿੰਦ) 
- ਆਸਾ ਕਬ, ੧੪, ੧:੧ (479) 
“ਪੁਤ ਰਾਮ ਨਾਮੁ ਛੋਡਹੁ ਜੀਉ ਲੇਹੁ ਉਬਾਰੇ । ” (ਜਾਨ ਬਚਾ ਲੈ) 
- ਭੈਰ ੩, ੨੦, ੨੨ (1133) 
(5) ਸਤਿਕਾਰ ਬੋਧਿਕ 





1654 


“ਜਿਚਰੁ ਵਸਿਆ ਕੰਤੁ ਘਰਿ ਜੀਉ ਜੀਉ ਸਭਿ ਕਹਾਤਿ। ”” 
- ਸਿਰੀ ੫, ੯੩, ੨੯੧ (50) 
“ਤੇਰਾ ਅੰਤੁ ਨ ਪਾਇਆ ਸੁਰਗਿ ਮਛਿ ਪਇਆਲਿ ਜੀਉ। ”” 
- ਸਿਰੀ ੧, ੨੮, ੧:੨ (71) 
“ਜੇ ਕੋ ਜੀਉ ਕਹੈ ਓਨਾ ਕਉ ਜਮ ਕੀ ਤਲਬ ਨ ਹੋਈ। ” (ਸਤਿਕਾਰ ਕਰੇ, ਜੀ 
ਆਇਆ ਆਖੇ) 
- ਪ੍ਰਭਾ ੧, ੩, ੪:੨ (1328) 
(6) ਜੀਵ, ਪ੍ਰਾਣੀ 
“ਪਿੰਡੁ ਪੜੈ ਜੀਉ ਖੇਲਸੀ ਬਦਫੈਲੀ ਕਿਆ ਹਾਲੂ। ”” 
- ਸਿਰੀ ੧, ਅਸ ੧੬, ੪:੩ (63) 
“ਦੁਖਿ ਸੁਖਿ ਏਹੁ ਜੀਉ ਬਧੁ ਹੈ ਹਉਮੈ ਕਰਮ ਕਮਾਇ। ” 
- ਸਿਰੀ ੩, ਅਸ ੨੧, ੬:੨ (67) 
“ਇਹੁ ਮਨੁ ਪੰਚ ਤਤ ਕੋ ਜੀਉ। ?” (ਭਾਵ ਸਰੀਰ) 
- ਗਉ ਕਬ, ਬਾਅ ੩੩੪੨ (342) 
“ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ। ” (ਵਿਅਕਤੀ) 
- ਆਸਾ ੧, ਵਾਰ ੧੧ਸ, ੧, ੩:੩ (469) 
(7) ਜਿੰਦ (ਰਾਗ ਦੀ) ਭਾਵ ਸੁਰ 
“ਜਸ ਜੰਤੀ ਮਹਿ ਜੀਉ ਸਮਾਨਾ। ? (ਨਿਰਣੇ, ਇਥੇ ਵੀ “ਜੀਉ” ਦੇ ਅਰਥ “ਮਨ? 
ਹੀ ਕਰਦਾ ਹੈ) 
(8) ਜੋਤ 
“ਜੀਉ ਏਕੁ ਅਰੁ ਸਗਲ ਸਰੀਰਾ। ” 
- ਗਉ ਕਬ, ਅਸ ੩੬, ੯:੧ (330) 
(9) ਜਿਊਣ 
“ਸਚੁ ਤਾ ਪਰੁ ਜਾਣੀਐ ਜਾ ਜੁਗਤਿ ਜਾਣੈ ਜੀਉ। ”” 
- ਆਸਾ ੧, ਵਾਰ ੧੦ਸ, ੧, ੨੫ (468) 


“ਦਰਸਨੁ ਪੇਖਤ ਮੈ ਜੀਓ। ” (ਜਿਊਂਦਾ ਹਾਂ) 


- ਆਸਾ ੫. ੪੭, ੧":੧ (382) 
“ਤੁਮ ਮਿਲਤੇ ਮੇਰਾ ਮਨੁ ਜੀਓ ਤੁਮ ਮਿਲਹੁ ਦਇਆਲ। ” (ਜਿਊਂਦਾ ਹੈ) 
- ਬਿਲਾ ੫, ੪੧, ੧":੧ (810) 
(2) ਮਨ, ਚਿਤ 
“ਬਿਨੁ ਰਸ ਚਾਖੇ ਬੁਡਿ ਗਈ ਸਗਲੀ ਸੁਖੀ ਨ ਹੋਵਤ ਜੀਓ। ”? 
- ਬਿਲਾ ੫, ੫. ੧੨ (803) 


(1) ਜਿੰਦਾ, ਜਾਨਾਂ (ਜੀਉ ਦਾ ਬਹੁ ਵਚਨ) 
“ਗਾਂਵੈ ਕੋ ਜੀਅ ਲੈ ਫਿਰਿ ਦੇਹ। ? 
- ਜਪੁ ੧, ੩੧੬ (2) 
“ਸੋ ਕਿਉ ਮਨਹੁ ਵਿਸਾਰੀਐ ਜਾ ਕੇ ਜੀਅ ਪਰਾਣ। ?” 
- ਸਿਰੀ ੧, ੫, ੪੧ (16) 
(2) ਜੀਵ, ਪ੍ਰਾਣੀ 





1655 


“ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ। ” 
- ਜਪੁ ੧, ੨੧੨ (1) 
“ਜੀਅ ਜੰਤ ਸਭਿ ਤੇਰਾ ਖੇਲਿ। ? 
- ਆਸਾ ੪, ਸੋਪੁ ੨, ੨:੩ (11) 
“ਥਾਨ ਥਨੰਤਰਿ ਰਵਿ ਰਹਿਆ ਜੀਅ ਅੰਦਰਿ ਜਾਣਾ। ” (ਜੀਵਾਂ ਅੰਦਰ ਵਿਆਪਕ) 
- ਗਉ ੫. ਵਾਰ ੧:੩ (318) 
(3) ਆਤਮਾ, ਜੀਵਆਤਮਾ 
“ਤੋਸਾ ਬੰਧਹੁ ਜੀਅ ਕਾ ਐਥੈ ਓਥੈ ਨਾਲਿ। ? 
- ਸਿਰੀ ੫, ੯੦, ੧:੨ (49) 
“ਕੇਤੇ ਬੰਧਨ ਜੀਅ ਕੇ ਗੁਰਮੁਖਿ ਮੋਖ ਦੁਆਰ। ” 
- ਸਿਰੀ ੧, ਅਸ ੧੪, ੫:੨ (62) 
“ਜੀਅ ਪਾਣ ਨਾਨਕ ਗੁਰੁ ਆਧਾਰੁ। ” (ਆਤਮਾ ਤੇ ਜਿੰਦ ਦਾ ਆਧਾਰ ਹੈ) 
- ਗਉਂ ੫, ੧੦੭, ੪:੨ (187) 
“ਭਜੁ ਮਨ ਮੇਰੇ ਏਕੋ ਨਾਮ। ਜੀਅ ਤੇਰੇ ਕੈ ਆਵੈ ਕਾਮ। ? 
- ਗਉ ੫, ੧੩੭, ੧":੧;੨ (193) 
“ਜੀਅ ਪਿੰਡ ਕੇ ਪ੍ਰਾਨ ਅਧਾਰੇ। ” 
- ਆਸਾ ੫. ੯੯, ੧੯੨ (395) 
(4) ਜੀਵਨ, ਜਿੰਦਗੀ 
“ਸਤਿਗੁਰੁ ਦਾਤਾ ਜੀਆ ਕਾ ਸਭਸੈ ਦੇਇ ਅਧਾਰੁ । ” 
- ਸਿਰੀ ੫, ੯੯, ੧੨ (52) 
“ਬ੍ਹਮ ਗਿਆਨੀ ਮੁਕਤਿ ਜੁਗਤਿ ਜੀਅ ਕਾ ਦਾਤਾ। ” (ਜੀਵਨ) 
- ਗਉ ੫. ਸੁਖ ੮, ੮:੩ (273) 
“ਜੀਅ ਜੁਗਤਿ ਸੁਜਾਣੁ ਸੁਆਮੀ ਸਦਾ ਰਾਖਣਹਾਰੁ । ” (ਜੀਵਨ ਜੁਗਤੀ) 
- ਮਾਰੂ ੫, ਅਸ ੨, ੩:੨ (1017) 
“ਗੁਰ ਕਾ ਸੇਵਕੁ ਸਾਧਸੰਗੁ ਪਾਏ ਗੁਰੁ ਕਰਦਾ ਨਿਤ ਜੀਅ ਦਾਨਾ ਹੇ।” (ਆਤਮਕ 
ਜੀਵਨ) 


- ਮਾਰੂ ੫, ਸੋਲਾ ੪, ੩:੩ (1075) 


(5) ਮਨ, ਦਿਲ 
“ਮਨ ਬਾਂਛਤ ਫਲ ਦੇਤ ਹੈ ਸੁਆਮੀ ਜੀਅ ਕੀ ਬਿਰਥਾ ਸਾਰੇ । ” 
- ਸਿਰੀ ੫, ਛੰਤ ੩, ੨:੪ (80) 

“ਹਰਿ ਕੀ ਵਡਿਆਈ ਵਡੀ ਹੈ ਜਾ ਫਲੁ ਹੈ ਜੀਅ ਕਾ। (ਜੀਆਂ ਵਿਚ ਜੋ ਹੋਵੇ ਉਸ 
ਅਨੁਸਾਰ ਫਲ ਮਿਲਦਾ ਹੈ) 

- ਸਿਰੀ ੪, ਵਾਰ ੬:੩ (84) 
“ਤਿਉ ਸਤਿਗੁਰ ਸਿਖ ਪ੍ਰੀਤਿ ਹਰਿ ਹਰਿ ਕੀ ਗੁਰਸਿਖ ਰਖੈ ਜੀਅ ਨਾਲੀ। ? (ਹਿਰਦੇ 
ਨਾਲ) 

- ਗਉ ੪, ੫੧, ੨:੩ (168) 
(6) ਅੰਤਹਕਰਣ 
“ਕਾਮੁ ਕੋਧੁ ਜੀਅ ਮਹਿ ਚੋਟ। ? 

- ਗਉਂ ੧, ੫, ੨:੩ (152) 





1656 


“ਛੂਮ ਕੇ ਮੂਸੇ ਤੂੰ ਰਾਖਤ ਪਰਦਾ ਪਾਛੈ ਜੀਅ ਕੀ ਮਾਨੀ। ” (ਅੰਦਰ ਦੀ/ਅੰਤਹਕਰਣ 
ਦੀ ਗੱਲ ਤੈਨੂੰ ਮੰਨਣੀ ਪਵੇਗੀ) 


- ਆਸਾ ੫, ੧੨੮, ੧":੨ (403) 


- ਆਸਾ ੫, ੮੩, ੧":੨ (391) 


ਕੈਸੇ ਜੀਅ ਉ ਮੇਰੀ ਮਾਈ। ” 
- ਗਉ ਕਬ, ੩੯, ੧":੨ (331) 


“ਇਹ ਬਾਣੀ ਜੋ ਜੀਅਹੁ ਜਾਣੈ ਤਿਸੁ ਅੰਤਰਿ ਰਵੈ ਹਰਿ ਨਾਮਾ। ? (ਭਾਵ ਸ਼ਰਧਾ 
ਕਰਕੇ, ਪੂਰਨ ਪ੍ਰਤੀਤ ਨਾਲ) 
- ਬਿਲਾ ੩, ੪, ੧":੨ (797) 
“ਹਰਿ ਅਭਿਮਾਨੁ ਨ ਜਾਈ ਜੀਅਹੁ ਅਭਿਮਾਨੇ ਪੈ ਪਚੀਐ। ” (ਦਿਲ ਵਿਚੋ) 
- ਪ੍ਰਭਾ ੧, ਅਸ ੪, ੭੨ (1344) 
ਜੀਵ, ਵਡੇ ਛੋਟੇ ਜੀਅ, ਹੋਰ ਵੇਖੋ “ਜੀਅ ਜੰਤੁ ” 
“ਸਭਿ ਤੁਝੈ ਧਿਆਵਹਿ ਜੀਅ ਜੰਤ ਹਰਿ ਸਾਰੰਗ ਪਾਣਾ। ” 
- ਸਿਰੀ ੪, ਵਾਰ ੪:੩ (84) 
ਜੀਵਾਂ ਨੂੰ ਤਾਰਨ ਵਾਲੇ 
“ਪਤਿਤ ਉਧਾਰਣਾ ਜੀਅ ਜੰਤ ਤਾਰਣਾ ਬੇਦ ਉਚਾਰ ਨਹੀ ਅੰਤੁ ਪਾਇਓ। ”” 
- ਧਨਾ ੫, ੫੩, ੨੧ (683) 
ਇਕੇ ਵੱਡੇ ਜੀਵ, ਵੇਖੋ “ਜੀਅ ਜੰਤ ? 
“ਜਿਤੁ ਹਰਿਆ ਸਭੁ ਜੀਅਜੰਤੁ । ” 
- ਬਸੰ ੩, ੧, ੧:੨ (1172) 
ਜੀਵਾਂ ਦਾ 
““ਜਥ ਕਥ ਰਮਣੰ ਸਰਣੰ ਸਰਬਤ ਜੀਅਣਹ। ”” 
- ਗਾਥਾ ੫, ੧੭੯੧ (1361) 
ਜੀਵਨ ਬਖਸ਼ਣ ਵਾਲਾ 
““ਸੁੰਦਰੁ ਸੁਘੜੁ ਚਤੁਰੁ ਜੀਅ ਦਾਤਾ। ” 
- ਗਉਂ ੫, ਅਸ ੧੧, ੩:੧ (240) 
ਹੋਰ ਰੂਪ: 
ਜੀਅਦਾਤੇ - 
“ਨਾਮ ਰਾਤੇ ਜੀਅਦਾਤੇ ਨਿਤ ਦੇਹਿ ਚੜਹਿ ਸਵਾਇਆ। ” (ਆਤਮਕ ਜੀਵਨ ਦੇਣ 
ਵਾਲੇ) 





16857 


- ਬਿਲਾ ੫, ਛੰਤ ੩, ੨:੪ (543) 


ਜੀਵਨਦਾਨ 
“ਬਾਬੀਹਾ ਬੇਨਤੀ ਕਰੇ ਕਰਿ ਕਿਰਪਾ ਦੇਹੁ ਜੀਅਦਾਨ। ” 
- ਮਲਾ ੧, ਵਾਰ ੧੩ਸ ੩, ੨:੧ (1284) 


ਹੋਰ ਰੂਪ: 
ਜੀਅਦਾਨੁ - 
““ਜੀਅਦਾਨੁ ਗੁਰਿ ਪੂਰੈ ਦੀਆ ਰਾਮ ਨਾਮਿ ਚਿਤੁ ਲਾਏ। ” (ਆਤਮਕ ਜੀਵਨ) 
- ਆਸਾ ੪, ਛੰਤ ੯, ੨੫ (443) 


“ਮਤਿ ਗੁਰ ਆਤਮ ਦੇਵ ਦੀ ਖੜਗਿ ਜੋਰਿ ਪਰਾਕੁਇ ਜੀਅਦੈ । ”” 
- ਰਾਮ ਬਸ ਵਾਰ ੧:੫ (966) 
ਜੀਅਧਾਨ --- ਜਿੰਦਗੀ ਦੀ ਖੁਰਾਕ 
“ਸਾਜਨ ਮੀਤ ਸਖਾ ਹਰਿ ਬੰਧਪ ਜੀਅ ਧਾਨ ਪ੍ਰਭ ਪ੍ਰਾਨ ਅਧਾਰੀ। ”” 
- ਸਮੁ ੫, ੯", ੫, (1389) 


(1) ਜੀਵਾਂ ਨੂੰ 
“ਪ੍ਰਤਿਪਾਲੈ ਜੀਅਨ ਬਹੁ ਭਾਤਿ। ” 


- ਗਉਂ ੫. ਸੁਖ ੨੨, ੩:੫ (292) 

(2) ਦਿਲਾਂ ਵਿਚ 
“ਅਨਬੋਲੇ ਕਉ ਤੁਹੀ ਪਛਾਨਹਿ ਜੋ ਜੀਅਨ ਮਹਿ ਹੋਤਾ। ”” 

- ਬਿਲਾ ੫, ੯੪, ੧:੧ (823) 

-<= ਜਿੰਦਗੀ 

“ਜਜੀਅਪ੍ਰਾਣ ਸੁਖਦਾਤਾ ਨੇਰਾ। ” 

- ਭੈਰ ੫, ੪੭, ੧੨ (1149) 
ਹੋਰ ਰੂਪ: 
ਜੀਅਪ੍ਰਾਨ - 
“ਤੁਮ ਪਰਵਾਰ ਤੁਮਹਿ ਆਧਾਰਾ ਤੁਮਹਿ ਜੀਅ ਪ੍ਰਾਨ ਦਾਤਾ। ” 

- ਸਾਰ ੫. ੫੬, ੧੨ (1215) 


ਜੀਅਰਾ ---- (1) ਆਤਮਾ, ਜੀਵਾਤਮਾ 
“ਮਰਣਹਾਰੁ ਇਹੁ ਜੀਅਰਾ ਨਾਹੀ। ” 
- ਗਉ ੫, ੧੧੨, ੩:੨ (188) 

(2) ਜੀਵ, ਪ੍ਰਾਣੀ 
“ਜਜੀਅਰਾ ਹਰਿ ਕੇ ਗੁਨ ਗਾਉ।” 

- ਗਉਂ ਕਬ, ੬੨, ੧”:੧ (337) 
“ਪਾਪੀ ਜੀਅਰਾ ਲੋਭੁ ਕਰਤੁ ਹੈ ਆਜੁ ਕਾਲਿ ਉਠਿ ਜਾਹਿਗਾ। ”? 

- ਮਾਰੂ ਕਬ, ੧", ੧":੨ (1106) 
ਹੋਰ ਰੂਪ: 





1658 


ਜੀਅਰੇ - 
“ਹਰਿ ਜਪਿ ਜੀਅਰੇ ਛੂਟੀਐ ਗੁਰਮੁਖਿ ਚੀਨੈ ਆਪੁ । ” 
- ਸਿਰੀ ੧, ੧੭, ੩:੩ (20) 
“ਜਜੀਅਰੇ ਜਾਹਿਗਾ ਮੈ ਜਾਨਾਂ। ” (ਹੇ ਜੀਵ) 
- ਗਉਂ ਕਬ, ੬੭, ੧":੧ (338) 
(3) ਮਨ, ਚਿਤ 
“ਹਰਿ ਬਿਨੁ ਜੀਅਰਾ ਰਹਿ ਨ ਸਕੈ ਜਿਉ ਬਾਲਕੁ ਖੀਰ ਅਧਾਰੀ। ?” 
- ਗੂਜ ੪, ਅਸ ੧, ੧:੧ (506) 
ਹੋਰ ਰੂਪ: 
ਜੀਅਰੇ - 
“ਧਰ ਜੀਅਰੇ ਇਕ ਟੇਕ ਤੂ ਲਾਹਿ ਬਿਡਾਨੀ ਆਸ। ”” 
- ਗਉਂ ੫. ਬਾਅ ੩੫ਸ:੧ (257) 
(ਅ) ਜੀਵਨ 
“ਇਹੁ ਜੀਅਰਾ ਨਿਰਮੋਲਕੋ ਕਉਡੀ ਲਗਿ ਮੀਕਾ। ”” 
- ਬਿਲਾ ਕਬ, ੩, ੩:੨ (856) 
ਹੋਰ ਰੂਪ: 
ਜੀਅਰੇ - 
“ਕਰੈ ਬਿਕਾਰ ਜੀਅਰੇ ਕੈ ਤਾਈ। ” (ਜੀਵਨ ਲਈ) 
- ਰਾਮ ੫, ੫੨, ੨੪੩ (899) 


(1) ਪ੍ਰਾਣੀ, ਜੀਵ 
“ਇਉ ਸਰਪਨਿ ਕੈ ਵਸਿ ਜੀਅੜਾ ਅੰਤਰਿ ਹਉਮੈ ਦੋਇ। ” 
- ਸਿਰੀ ੧, ਅਸ ੧੫, ੭:੨ (63) 
“ਪੇਡਿ ਲਗੀ ਹੈ ਜੀਅੜਾ ਚਾਲਣਹਾਰੋ । ”” 
- ਆਸਾ ੧, ੩੪, ੩੪੨ (359) 
ਹੋਰ ਰੂਪ: 
ਜੀਅੜੇ - 
“ਨਿਤ ਨਿਤ ਜੀਅੜੇ ਸਮਾਲੀਅਨਿ ਦੇਖੈਗਾ ਦੇਵਣਹਾਰੁ। ? 
- ਗਉ ੧, ਸੋਰ ੧, ੨:੧ (12) 
(2) “ਸੋਈ ਸੇਵਹਿ ਜੀਅੜੇ ਦਾਤਾ ਬਖਸਿੰਦੁ। ” (ਹੇ ਜੀਵ) 
- ਗਉਂ ੫. ਵਾਰ ੧੪:੧ (321) 
““ਜੀਅੜਾ ਅਗਨਿ ਬਰਾਬਰਿ ਤਪੈ ਭੀਤਰਿ ਵਗੈ ਕਾਤੀ। ” 
- ਗਉ ੧, ੧੭, ੬:੧ (156) 


ਹੋਰ ਰੂਪ: 

ਜੀਅੜਿਆਂ - 

“ਮੇਰੇ ਜੀਅੜਿਆ ਪਰਦੇਸੀਆ ਕਿਤੁ ਪਵਹਿ ਜੰਜਾਲੇ ਰਾਮ। ” (ਜਿੰਦ, ਜੀਵ 
ਆਤਮਾ) 


- ਆਸਾ ੩, ਛੰਤ ੫, ੩:੧ (439) 





1659 


ਜੀਅੜੇ - 
“ਸੁਕਿਤੁ ਕੀਤਾ ਰਹਸੀ ਮੇਰੇ ਜੀਅੜੇ ਬਹੁੜਿ ਨ ਆਵੈ ਵਾਰੀ। ? (ਮੇਰੀ ਜਿੰਦੇ) 
- ਗਉਂ ੧, ੧੩, ੧":੨ (154) 
(3) ਮਨ 
“ਕਿਉ ਨ ਮਰੀਜੈ ਜੀਅੜਾ ਨ ਦੀਜੈ ਜਾ ਸਹੁ ਭਇਆ ਵਿਡਾਣਾ। ” 
- ਵਡ ੧, ੩, ੧੦੨੦ (558) 
ਹੋਰ ਰੂਪ: 
ਜੀਅੜੇ - 
“ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ। ? 
- ਧਨਾ ੪, ੧੨, ੧੩੨ (670) 


(1) ਜੀਵਾਂ ਦਾ/ਦੇ ਜੀਵਾਂ ਨੂੰ 
“ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ। ”? 
- ਜਪੁ ੧, ੫:੧੧ (2) 
“ਸਾਚਾ ਸਾਹਿਬੁ ਏਕੁ ਤੂ ਹੋਰਿ ਜੀਅ ਕੇਤੇ ਲੋਅ। ” (ਜੀਵਾਂ/ਲੋਕਾਂ ਦੇ) 
- ਸਿਰੀ ੧, ੩, ੩੩ (15) 


- ਧਨਾ ੧, ੭, ੨੧੨ (662) 


“ਜੀਆਂ ਕੁਹਤ ਨ ਸੰਗੇ ਪਰਾਣੀ। ” (ਜੀਵਾਂ ਨੂੰ) 


- ਗਉਂ ੫, ੧੦੭", ੩:੨ (201) 
(2) ਦਿਲੋ 
“ਮਿਲਹੁ ਪਿਆਰੇ ਜੀਆ। ” 
- ਗਉ ੫, ੧੩੦", ੧":੧ (207) 
(3) ਜਿਊਂਦਾ ਹੈ 
“ਏਕ ਨਿਮਖ ਜੋ ਸਿਮਰਨ ਮਹਿ ਜੀਆ। ” 
- ਗਉਂ ੫, ਅਸ ੭, ੧":੧ (239) 
(4) ਇਹ ਜੀਵ 
“ਕਬਹੂ ਕੀਟ ਹਸਤਿ ਪਤੰਗ ਹੋਇ ਜੀਆ। ” 
- ਗਉ ੫. ਸੁਖ ੧੧, ੭:੫ (277) 
(5) ਜਾਨ 
“ਸੋ ਕਿਉ ਬਿਸਰੈ ਜਿ ਜੀਵਨ ਜੀਆ। ? (ਜੀਵਨ ਦੀ “ਜਾਨ? ਹੈ) 
- ਗਉ ੫. ਸੁਖ ੨੦, ੪:੪ (290) 
(6) ਜਿਊਂਦਿਆ, ਜੀਵਿਆ 
“ਜਿਹ ਬਾਝ ਨ ਜੀਆ ਜਾਈ। ” 
- ਗਉਂ ਕਬ, ੬, ੧:੧ (655) 
(7) ਜੀਵਨ 
“ਵੁਠੈ ਜੀਅ ਜੁਗਤਿ ਹੋਇ ਧਰਣੀ ਨੋ ਸੀਗਾਰੁ ਹੋਇ। ” (ਜੀਵਨ ਜੁਗਤੀ ਭਾਵ ਸਤਾ) 





1660 


- ਮਲਾ ੧, ਵਾਰ ੧੧ਸ, ੩, ੨:੩ (1283) 
(1) ਜੀਵਾਂ ਨੂੰ, ਵੇਖੋ ਜੀਆ (1) 
(2) ਪਰਿਵਾਰ ਦੇ ਸਦਸਯ (ਮੈਬਰ) 
“ਘਰਿ ਘਰਿ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ। ” 
- ਬਸੰ ੧, ਅਸ ੮, ੬:੨ (1191) 


“ਤੂ ਦਾਤਾ ਜੀਆ ਸਭਨਾ ਕਾ ਜੀਆ ਅੰਦਰਿ ਜੀਉ ਤੁਹੀ। ” 

- ਮਲਾ ੧, ੧, ੨੨ (1254) 
ਜਿਵਾਏ, ਜੀਵਨ ਦੇਵੇ 
“ਕਹਿ ਕਬੀਰ ਗੁਲਾਮੁ ਘਰ ਕਾ ਜੀਆਇ ਭਾਵੈ ਮਾਰਿ। ” 

- ਗਉ ਕਬ, ੬੯, ੨:੨ (338) 


ਜੀਵਾਂ ਨੂੰ 
“ਕਾਹੂ ਬਿਹਾਵੈ ਜੀਆਇਹ ਹਿਰਤੇ । ” 


- ਰਾਮ ੫. ਅਸ ੩, ੬੨ (914) 


ਜੀਊ'ਦਾ ਕਰਨ ਵਾਲਾ, ਜੀਵਨ ਦਾਤਾ 
“ਅਬ ਮੋਹਿ ਮਿਲਿਓ ਹੈ ਜੀਆਵਨਹਾਰਾ। ? 
- ਗਉਂ ਕਬ, ੧੨, ੧":੨ (328) 
(1) ਆਤਮਾ 
“ਇਹੁ ਹਰਿ ਧਨੁ ਜੀਐ ਸੇਤੀ ਰਵਿ ਰਹਿਆਜੀਐ ਨਾਲੇ ਜਾਇ। ” 
- ਗੂਜ ੩, ਵਾਰ ੭ਸ, ੩, ੨:੩ (511) 
“ਗਣਤ ਗਣੀਐ ਸਹਸਾ ਜੀਐ। ? (ਜੀਆ/ਆਤਮਾ ਲਈ, ਸੰਸੇ ਹਨ) 
- ਮਾਰੂ ੧, ਸੋਲਾ ੩, ੧੨:੧ (1023) 
(2) ਜਾਨ, ਜਿੰਦ 
- ਬਿਲਾ ੧, ਛੰਤ ੨, ੧:੪ (843) 
(3) ਜਿਊਂਦਾ ਰਹਿੰਦਾ 
“ਗਣਤ ਗਣੀਐ ਸਹਸਾ ਦੁਖੁ ਜੀਐ। ” (ਭਾਵ ਬਣਿਆ ਰਹਿੰਦਾ) 
- ਰਾਮ ੧, ਅਸ ੪, ੫:੧ (904) 
(4) ਦਿਲ, ਹਿਰਦਾ 
“ਜੋ ਜੀਐ ਕੀ ਸਾਰ ਨ ਜਾਣੈ। ”” 
- ਮਾਰੂ ੪, ਸੋਲਾ ੨, ੫:੧ (1070) 
(1) ਦਿਲ, ਅੰਤਰ ਆਤਮੇ 
“ਸਭ ਕਿਛੁ ਕੀਤੋਨੁ ਆਪਣਾ ਜੀਇ ਨ ਸੰਕ ਧਰਿਆ। ” (ਦਿਲ ਵਿਚ) 
- ਸਿਰੀ ੫, ਅਸ ੨੬, ੮:੩ (71) 





16861 


“ਹਰਿ ਜਾਣੈ ਸਭੁ ਕਿਛੁ ਜੋ ਜੀਇ ਵਰਤੈ ਪ੍ਰਭੁ ਘਾਲਿਆ ਕਿਸੈ ਕਾ ਇਕੁ ਤਿਲੁ ਨ 
ਗਵਾਈ। ”” 
- ਗੋਂਡ ੪, ੧, ੧:੨ (859) 
(2) ਆਤਮਾ 
“ਗੁਰ ਕੀ ਮਤਿ ਜੀਇ ਆਈ ਕਾਰਿ।” 
- ਗਉ ੧, ਅਸ ੧. ੧:੪ (220) 
(3) ਜੀਵ ਅੰਦਰ 
“ਜੀਅ ਜੰਤ ਸਭਿ ਮਾਸਹੁ ਹੋਏ ਜੀਇ ਲਇਆ ਵਾਸੇਰਾ। ” (ਭਾਵ ਮਾਂ ਦੇ ਉਦਰ 
ਵਿਚ) 
- ਮਲਾ ੧, ਵਾਰ ੨੫ਸ, ੧, ੨:੧੩ (1290) 


“ਤੁਮਰੇ ਜਨ ਰਾਮੁ ਜਪਹਿ ਤੇ ਉਤਮ ਤਿਨ ਕਉ ਹਉ ਘੁਮਿ ਘੁਮੇ ਘੁਮਿ ਘੁਮਿ 


ਜੀਸ। ? 
- ਕਾਨ ੪, ੮, ੧੨ (1297) 


“ਏਕ ਜੀਹ ਗੁਣ ਕਵਨ ਵਖਾਨੈ ਅਗਮ ਅਗਮ ਅਗਮਈ। ” 
- ਆਸਾ ੫, ੧੨੪, ੪੧੧ (402) 
-<<- ਜੀਵੀਏ 
“ਖਾਨ ਪਾਨ ਸੀਗਾਰ ਬਿਰਥੇ ਹਰਿ ਕੰਤ ਬਿਨੁ ਕਿਉ ਜੀਜੀਐ। ” 
- ਬਿਹਾ ੫, ਛੰਤ ੨, ੨:੪ (543) 


“ਤਉ ਕੀਜੈ ਜਉ ਆਪਨ ਜੀਜੈ। ” (ਜਿਊਂਦਾ ਰਹਿਣਾ ਹੋਵੈ) 
- ਗਉਂ ਕਬ, ੧੨, ੧:੨ (325) 


“ਜਾਣੈ ਨਾਹੀ ਜੀਤ ਅਰੁ ਹਰ। ”” 

- ਗਉਂ ੫, ੮੨, ੨:੩ (180) 
“ਜਾਤ ਅਕਾਰਥ ਜਨਮੁ ਪਦਾਰਥ ਕਾਚ ਬਾਦਰੈ ਜੀਤ। ” (ਜਿਤਿਆ ਜਾ ਰਿਹਾ ਹੈ) 

- ਧਨਾ ੫, ੯, ੩੨ (673) 


“ਜਗੁ ਜੀਤਉ ਗੁਰਦੁਆਰਿ ਖੇਲਹਿ ਸਮਤ ਸਾਰਿ ਰਥੁ ਉਨਮਨਿ ਲਿਵ ਰਾਖਿ 
ਨਿਰੰਕਾਰਿ। ? 
- ਸਵ ੨, ੧:੫ (1391) 


“ਜੀਤਹਿ ਜਮ ਲੋਕੁ ਪਤਿਤ ਜੇ ਪ੍ਰਾਣੀ ਹਰਿ ਜਨ ਸਿਵ ਗੁਰ ਗ੍ਰਾਨਿ ਰਤੇ। ” 
- ਸਵ ੪, ਗਯੰ ੨:੪ (1401) 


ਹੋਰ ਰੂਪ: 





1662 


ਜੀਤਹੁ - 
“ਕਾਮੁ ਕੋਧੁ ਲੋਭੁ ਮੋਹੁ ਜੀਤਹੁ ਐਸੀ ਖੇਲ ਹਰਿ ਪਿਆਰੀ। ”? 
- ਬਸੰ ੫, ੧੯, ੨੨ (1185) 


“ਆਤਮ ਗੜ ਬਿਖਮੁ ਤਿਨਾ ਹੀ ਜੀਤਾ। ” 
- ਮਾਝ ੫, ੧੮, ੩੧ (99) 
“ਐਸੀ ਭਗਤਿ ਗੋਵਿੰਦ ਕੀ ਕੀਟਿ ਹਸਤੀ ਜੀਤਾ। ” (ਜਿਤ ਲਿਆ) 
- ਬਿਲਾ ੫, ੩੭, ੨੧ (809) 


“ਜਨਮੁ ਜੀਤਿ ਮਰਣਿ ਮਨੁ ਮਾਨਿਆ। ” 
- ਗਉਂ ੧, ੮, ੨:੧ (153) 
“ਸਾਧਸੰਗੇ ਨਾਮ ਰੰਗੇ ਰਣੁ ਜੀਤਿ ਵਡਾ ਆਖਾੜਾ। ? (ਜਿਤਿਆ ਹੈ) 
- ਆਸਾਂ ੫, ਛੰਤ ੧੨, ੪:੫ (461) 


“ਮੈ ਜੀਤਿਓ ਜਨਮੁ ਅਪਾਰੁ ਬਹੁਰਿ ਨ ਹਾਰੀਆ। ”” 
- ਗਉਂ ੫, ਅਸ ੧੨, ੬:੨ (241) 
“ਗੁਰ ਪ੍ੁਸਾਦਿ ਨਾਨਕ ਜਗੁ ਜੀਤਿਓ ਬਹੁਰਿ ਨ ਆਵਹਿ ਜਾਹਿ। ” (ਸਫਲਤਾ ਪ੍ਰਾਪਤ 
ਕਰ ਲਈ, ਵੱਸ ਕਰ ਲਿਆ) 
- ਸਾਰ ੫, ੧੧੧, ੨:੨ (1225) 
(2) ਪ੍ਰਾਪਤ ਕੀਤਾ, ਜਿਤਿਆ 
“ਨਰ ਤੇ ਉਪਜਿ ਸੁਰਗ ਕਉ ਜੀਤਿਓ ਸੋ ਅਵਖਧ ਮੈ ਪਾਈ। ”” 
- ਗੋਂਡ ਨਾਮ, ੩, ੧:੨ (874) 
ਜੀਤਿਆ ---- ਜਿਤਿਆ, ਵਸ ਵਿਚ ਕੀਤਾ, ਕਾਬੂ ਕੀਤਾ 
“ਗੁਰ ਕੈ ਸਬਦਿ ਮਨੁ ਜੀਤਿਆ ਗਤਿ ਮੁਕਤਿ ਘਰੈ ਮਹਿ ਪਾਇ। ” 
- ਸਿਰੀ ੩, ੩੫, ੨੯੧ (26) 
ਜਿਤ ਲਈ, ਵਸ ਕਰ ਲਈ, ਕਾਬੂ ਵਿਚ ਕਰ ਲਈ 
“'ਦੁਲਭ ਦੇਹ ਜੀਤੀ ਨਹੀ ਹਾਰੇ । ” 
- ਆਸਾ ੫, ੬੫, ੧੨ (387) 


ਹੋਰ ਰੂਪ: 
ਜੀਤੀਐ - 
“ਜਨਮ ਪਦਾਰਥੁ ਜੀਤੀਐ ਜਪਿ ਹਰਿ ਬੈਰਾਗਰੁ । ? 
- ਕਾਨ ੪, ਵਾਰ ੧੪੪ (1318) 


ਜਿਤ, ਕਾਬੂ ਕਰ 
“ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ । ” 
- ਜਪੁ ੧, ੨੮੧੩ (6) 





1663 


“ਨਉ ਖੰਡ ਜੀਤੇ ਸਭਿ ਥਾਨ ਥਨੰਤਰ । ” 
- ਆਸਾ ੫, ੪, ੧੨ (371) 

“ਮਨੁ ਜੀਤੇ ਜਗੁ ਜੀਤਿਆ ਜਾਂ ਤੇ ਬਿਖਿਆ ਤੇ ਹੋਇ ਉਦਾਸੁ । ” (ਜਿਤਿਆ, ਜਿਤਨ 
ਦੇ ਨਾਲ) 

- ਮਾਰੂ ਕਬ, ੨, ੨:੨ (1103) 
ਹੋਰ ਰੂਪ: 
ਜੀਤੈ - 
“ਮਨੂਆ ਜੀਂਤੈ ਹਰਿ ਮਿਲੈ ਤਿਹ ਸੂਰਤਣ ਵੇਸ। ” (ਜਿਤਨ ਨਾਲ) 

- ਗਉ ੫. ਬਾਅ ੩੧:੪ (356) 
“ਕਹਤ ਕਬੀਰ ਬਹੂ ਤਬ ਜੀਤੈ । ” (ਤਦ ਜਿਤਦੀ ਹੈ) 

- ਆਸਾ ਕਬ, ੩੪, ੪੧ (484) 
ਜੀਤੋ - 
“ਕਰੁ ਮਸਤਕਿ ਗੁਰਿ ਪੂਰੈ ਧਰਿਓ ਮਨੁ ਜੀਤੋ ਜਗੁ ਸਾਰੀ। ” (ਜਿਤਿਆ ਗਿਆ) 

- ਗਉ ੫, ੧੬੧", ੧:੨ (215) 
“ਕੀਰੀ ਜੀਤੋ ਸਗਲਾ ਭਵਨੁ । ” (ਜਿਤ ਸਕਦੀ ਹੈ) 


“ਜੀਤੋ ਬੂਡੈ ਹਾਰੋ ਤਿਰੈ। ” (ਜਿਤਿਆ ਹੋਇਆ) 


- ਰਾਮ ੫, ੧੮, ੨੨ (888) 


- ਭੈਰ ਕਬ ੧੪, ੩੧ (1161) 
(ਫਾ. (ਠੀਕ) ਕਾਠੀ 
“ਤਿਨ ਕੇ ਤੁਰੇ ਜੀਨ ਖੁਰਗੀਰ ਸਭਿ ਪਵਿਤੁ ਹਹਿ ਜਿਨੀ ਗੁਰਮੁਖਿ ਸਿਖ ਸਾਧ ਸੰਤ 
ਚੜਿ ਜਾਤੇ । ” 

- ਸੋਰ ੪, ਵਾਰ ੧੬:੩ (648) 
ਹੋਰ ਰੂਪ: 


ਜੀਨੂ - 
“ਦੇਹ ਪਾਵਉ ਜੀਨੁ ਬੁਝਿ ਚੰਗਾ ਰਾਮ। ? 


- ਵਡ ੪, ਘੋੜੀ ੧, ੨:੧ (575) 


ਜ਼ੁਬਾਨ, ਜਿਹਭਾ 
“ਅਖੀ ਅੰਧੁ ਜੀਭ ਰਸੁ ਨਾਹੀ ਰਹੇ ਪਰਾਕਉ ਤਾਣਾ। ”” 
- ਸਿਰੀ ੧, ਪਹ ੨, ੪:੩ (76) 
ਹੋਰ ਰੂਪ: 
ਜੀਭੈ - 
“ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ। ” (ਜੀਭ ਤੋ) 
- ਮਾਝ ੧, ਵਾਰ ੩ਸ, ੨, ੧੩ (139) 
ਜੀਭੋਂ - 
“ਇਕਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ। ”” 
੍‌ - ਜਪੁ ੧, ੩੨੪੧ (7) 





1664 


“ਜਾਇ ਸੁਤੇ ਜੀਰਾਣ ਮਹਿ ਥੀਏ ਅਤੀਮਾ ਗਡ। ”” 
- ਸਲੋ ਫਰ, ੪੫:੨ (1380) 
ਹੋਰ ਰੂਪ: 
ਜੀਰਾਣਿ - 
“ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ। (ਕਬਰ ਵਿਚ) 
- ਸਿਰੀ ੧, ੨੪, ੨੧ (23) 
ਜੀਰਾਂਦਿ ---- ਜੇਰਾ, ਜਿਗਰਾ, ਸਬਰ, ਸ਼ਹਿਣਸ਼ੀਲਤਾ 
“ਦਰਵੇਸਾਂ ਨੋ ਲੋੜੀਐ ਰੁਖਾਂ ਦੀ ਜੀਰਾਂਦਿ। ” 
- ਸਲੋ ਫਰ, ੬੦:੨ (1381) 
(ਫਾ. ਜ਼ੀਰ) ਤਾਰ, ਹੁੰਦੀ 
“ਜੀਲ ਬਿਨਾ ਕੈਸੇ ਬਜੈ ਰਬਾਬ । ” 
- ਭੈਰ ੫, ੧੯, ੧:੩ (1140) 
(1) ਪ੍ਰਾਣੀ 
“ਅਚਰਜੁ ਭਇਆ ਜੀਵ ਤੇ ਸੀਉ। ” 
- ਗਉ ਕਬ, ਥਿਤੀ ੧੩:੪ (344) 


ਹੋਰ ਰੂਪ: 
ਜੀਵੰ - 
“ਬਿਖਯੰਤ ਜੀਵੰ ਵਸ੍ਹੰ ਕਰੋਤਿ ਨਿਰਤ੍ੰ ਕਰੋਤਿ ਜਥਾ ਮਰਕਟਹ। ” 


- ਸਸ ੫, ੪੭੪੨ (1358) 
(2) ਜਿਊਣਾ 
- ਜੈਤ ੫, ਵਾਰ ੧੨ਸ, ੫, ੧:੧ (708) 
(1) ਜੀਊਂਦਾ ਹਾਂ 
“ਪ੍ਰਿਅ ਦੇਖਤ ਜੀਵਉ ਮੇਰੀ ਮਾਈ। ”” 
- ਆਸਾ ੫, ੧੧, ੧੬ (373) 
“ਭਾਵੈ ਜੀਵਉ ਕੈ ਮਰਉ ਦੂਰਹੁ ਹੀ ਭਜਿ ਜਾਹਿ। ” (ਜਿਊਂਦਾ ਹੋਵੇ) 
- ਸੂਹੀ ੩, ਵਾਰ ੬ਸ, ੩, ੩:੪ (787) 
“ਬਿਨੁ ਦਰਸਨ ਕੈਸੇ ਜੀਵਉ ਮੇਰੀ ਮਾਈ। ” (ਜੀਵਾਂ) 
- ਬਿਲਾ ੧, ੪, ੧":੧ (796) 
(2) ਜੀਓ, ਜੀਵੇ 
“ਜੁਗੁ ਜੁਗੁ ਜੀਵਉ ਮੇਰੀ ਅਬ ਕੀ ਧਰੀ। ” 
- ਆਸਾ ਕਬ, ੩੨, ੧੧੨ (483) 
“ਜਨ ਨਾਨਕ ਜਿਸ ਦੇ ਏਹਿ ਚਲਤ ਹਹਿ ਸੋ ਜੀਵਉ ਦੇਵਣਹਾਰੁ । ” 
- ਰਾਮ ੩, ਵਾਰ ੯ਸ, ੩, ੨:੯ (951) 


ਜੀਵਾਂਗਾ 
“ਤਿਸੁ ਬਿਨੁ ਘੜੀ ਨ ਜੀਵਊ ਬਿਨੁ ਨਾਵੈ ਮਰਿ ਜਾਉ। ” 





1665 


- ਸਿਰੀ ੧, ਅਸ ੮, ੨੧੨ (58) 
ਜਿਊਂਦੀ 
“ਬਿਨੁ ਜਲ ਘੜੀ ਨ ਜੀਵਈ ਪੁਭੁ ਜਾਣੈ ਅਭ ਪੀਰ । ? 

- ਸਿਰੀ ੧, ਅਸ ੧੧, ੨:੩ (60) 


“ਜਾਣਾ ਲਖ ਭਵੇ ਪਿਰੀ ਭਿਖੰਦੋ ਤਾ ਜੀਵਸਾ। ? 
- ਮਾਰੂ ੫, ਵਾਰ ਦਸ, ੫, ੨:੨ (1097) 


“ਹਮਰੈ ਸੁਆਮੀ ਲੋਚ ਹਮ ਲਾਈ ਹਮ ਜੀਵਹ ਦੇਖਿ ਹਰਿ ਮਿਲੇ। ” 
- ਨਟ ੪, ੨, ੪੨੧ (975) 
“ਗੁਣ ਗਾਇ ਜੀਵਹ ਹਰਿ ਅਮਿਉ ਪੀਵਹ ਜਨਮ ਮਰਣਾ ਭਾਗਏ। ” (ਜਿਉਂਦੇ ਹਨ) 
- ਕਾਨ ੫, ਛੰਤ ੧, ੨:੩ (1312) 
ਹੋਰ ਰੂਪ: 
ਜੀਵਹਿ - 
“ਭਗਤ ਜੀਵਹਿ ਗੁਣ ਗਾਇ ਅਪਾਰਾ। ” (ਜਿਊਂਦੇ ਹਨ) 
- ਮਾਝ ੫, ੩੨, ੧:੨ (103) 
“ਜਬ ਲਗੁ ਜੀਵਹਿ ਕਲੀ ਕਾਲ ਮਹਿ ਜਨ ਨਾਨਕ ਨਾਮੁ ਸਮ੍ਾਰਿ। ? (ਜਿਉਂਦਾ ਹੈ) 
- ਆਸਾ ੫, ੩੭, ੪:੨ (379) 
“ਏ ਬਾਰਿਕ ਕੈਸੇ ਜੀਵਹਿ ਰਘੁਰਾਈ। ” (ਜਿਉਣਗੇ) 
- ਗੂਜ ਕਬ, ੨, ੧੨ (524) 


“ਜੁਗ ਜੁਗ ਜੀਵਹੁ ਅਮਰ ਫਲ ਖਾਹੁ। ” (ਜੀਵੋ) 


- ਗਉ ਕਬ, ਥਿਤੀ ੧੦:੪ (344) 


(1) ਜਿਊਂਦੇ ਰਹਿਣ ਦੀ ਅਵਸਥਾ, ਜ਼ਿੰਦਗੀ 
“ਜੀਵਣ ਮਰਣਾ ਜਾਇ ਕੈ ਏਥੈ ਖਾ ਜੈ ਕਾਲਿ। ? 

- ਸਿਰੀ ੧, ੩, ੨:੧ (15) 
ਹੋਰ ਰੂਪ: 
ਜੀਵਣ - 
“ਜੀਵਣ ਹਰਿ ਨਾਮ ਧਰਾ ਵਣਹ। ”” 

- ਗਾਥਾ ੫, ੧੫:੨ (1361) 
ਜੀਵਣਹ - 
““ਗੁਸਾਂਈ ਗਰਿਸ ਰੂਪੇਣ ਸਿਮਰਣੰ ਸਰਬ ਜੀਵਣਹ। ” 

- ਸਸ ੫, ੫੪੯੧ (1359) 
(2) ਜਿਊਣ, ਜਿਊਂਦੇ ਰਹਿਣ ਦੀ 
“ਇਹੁ ਜਗਤੁ ਮਮਤਾ ਮੁਆ ਜੀਵਣ ਕੀ ਬਿਧਿ ਨਾਹਿ। ? 

- ਗਜ ੩. ਵਾਰ ੧ਸ, ੩. ੧:੧ (508) 





1666 


“ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ। ” 
- ਸਿਰੀ ੪, ਵਾਰ ੩ਸ, ੨, ੨੨ (83) 


- ਮਾਝ ੫, ਦਿਨ ੨੨ (136) 


ਜੀਵਣੂ - 
“ਧ੍ਰਿਗੁ ਜੀਵਣੁ ਦੋਹਾਗਣੀ ਮੁਠੀ ਦੂਜੈ ਭਾਇ। ” (ਜਿੰਦਗੀ) 

- ਸਿਰੀ ੧, ੧੩, ੧:੧ (18) 
ਜੀਵਣੈ - 
“ਸਿਮਰਿ ਸਿਮਰਿ ਸਦਾ ਸੁਖੁ ਪਾਈਐ ਜੀਵਣੈ ਕਾ ਮੂਲੂ। ” (ਜਿਊਣ ਦਾ ਜਿੰਦਗੀ 
ਦਾ) 

- ਮਾਲੀ ੫, ੬, ੧:੧ (987) 


(1) ਜਿਊਂਦਿਆਂ ਹੀ 
“ਆਪੁ ਛੋਡਿ ਜੀਵਤ ਮਰੈ ਗੁਰ ਕੈ ਸਬਦਿ ਵੀਚਾਰ । ? 
- ਸਿਰੀ ੩, ੫੩, ੪੨ (34) 
“ਕਾਹੂ ਬਿਹਾਵੈ ਸੋਧਤ ਜੀਵਤ। ” (ਜਿਊਂਦਿਆਂ ਨੂੰ ਜਦ ਤੱਕ ਜਿਊਂਦੇ ਹਨ (ਦਰਪਣ) 
(ਮਹਾਨਕੋਸ਼ ਤੇ “ਨਿਰਣੈ” ਇਥੇ “ਜੀਵਤ” ਦਾ ਅਰਥ “ਉਪਜੀਵਕਾ” ਕਰਦੇ ਹਨ) 
- ਰਾਮ ੫, ਅਸ ੩, ੭:੪ (914) 
(2) ਜਿਊਂਦੀ/ਜੀਊਂਦਾ ਹੈ 
“ਮੂਤ ਪੇਖਿ ਜਿਉ ਜੀਵਤ ਮਾਤਾ। ”” 
- ਗਉ ੫, ੧੬੨, ੨:੧ (198) 
“ਸੋ ਜੀਵਤ ਜਿਹ ਜੀਵਤ ਜਪਿਆ। ” (ਜਿਊਂਦਾ ਹੈ, ਚੇਤੰਨ ਹੈ) 
-ਗਉ ੫. ਬਾਅ ੨੧੭ (254) 
(ਦੂਜੇ “ਜੀਵਤ ਦਾ ਅਰਥ ਹੈ ਜਿਊਂਦਿਆਂ ਹੀ) 
(3) ਜੀਵਤ ਭਾਵ 
“ਜੀਵਤ ਮਰੈ ਮਰੈ ਫੁਨਿ ਜੀਵੈ ਐਸੇ ਸੁੰਨਿ ਸਮਾਇਆ। ”” 
- ਗਉਂ ਕਬ, ੩੬, ੧:੧ (332) 
“ਜੀਵਤ ਮਰਣਾ ਸਭੁ ਕੋ ਕਹੈ ਜੀਵਨ ਮੁਕਤਿ ਕਿਉ ਹੋਇ। ” (“ਜੀਵਤ?” ਭਾਵ ਤੋ” 
ਮਰਨਾ) 
- ਰਾਮ ੩, ਵਾਰ ੪ਸ, ੩. ੩੯੧ (948) 


“ਕਬੀਰ ਦਾਤਾ ਤਰਵਰੁ ਦਯਾ ਫਲੂ ਉਪਕਾਰੀ ਜੀਵੰਤ । ”” 
- ਸਲੋ ਕਬ, ੨੩੦੦੧ (1376) 


“ਜੀਵਤੇ ਕਉ ਜੀਵਤਾ ਮਿਲੈ ਮੂਏ ਕਉ ਮੂਆ। ” 





16867 


- ਸੂਹੀ ੩, ਵਾਰ ਦਸ, ੨, ੨:੨ (788) 
“ਜੀਵਤ” ਭਾਵ ਤੋ, ਜਿਉਂਦਿਆਂ ਹੀ 


“ਗੁਰਮੁਖਿ ਭਗਤਿ ਪਰਾਪਤਿ ਹੋਵੈ ਜੀਵਤਿਆ ਇਉ ਮਰੀਐ। ” 
- ਗਉ ੩. ਛੰਤ ੪, ੧:੪ (245) 


ਜਿਉ” ਸਕਦੀ, ਜਿਊ'ਦੀ ਰਹਿ ਸਕਦੀ 
“ਹਰਿ ਬਿਨੁ ਚਸਾ ਨ ਜੀਵਤੀ ਗੁਰ ਮੇਲਿਹੁ ਹਰਿ ਰਸੁ ਪੀਵਾ। ” 
- ਗਉ ੩, ੩੮, ੧":੨ (163) 


“ਗੁਰ ਕੈ ਸਬਦਿ ਜੀਵਤੁ ਮੰਰੈ ਹਰਿ ਨਾਮੁ ਵਸੈ ਮਨਿ ਆਇ। ?” 
- ਸਿਰੀ ੩, ੫੧, ੧:੩ (33) 
(2) ਜਿੰਨਾਂ ਚਿਰ ਜਿਉਂਦੇ ਹੋ, ਜਿਊਂਦਿਆਂ 
“ਜੀਵਤੁ ਰਾਮ ਕੇ ਗੁਣ ਗਾਇ। ” 
= ਸਾਰ ੫, ੯੮, ੧"੧ (1223) 


“ਸੁੰਦਰ ਸੁਆਮੀ ਧਾਮ ਭਗਤਹ ਬਿਸ਼ਾਮ ਆਸਾ ਲਗਿ ਜੀਵਤੇ ਜੀਉ। ” 
- ਸਿਰੀ ੫, ਛੰਤ ੩, ੩:੧ (80) 


ਜੀਵਦੜੋ ---- ਜਿਊਂਦਿਆਂ ਹੀ 
“ਫਰੀਦਾ ਪਿਛਲ ਰਾਤਿ ਨ ਜਾਗਿਓਹਿ ਜੀਵਦੜੋ ਮੁਇਓਹਿ। ”” 
- ਸਲੋ ਫਰ, ੧੦੭੧ (1383) 


੬੩ 


ਹੈ 
“ਮਤੁ ਜਾਣਹੁ ਜਗੁ ਜੀਵਦਾ ਦੂਜੈ ਭਾਇ ਮੁਇਆਸੁ । ” 
੍‌੍ - ਸੋਰ ੪, ਵਾਰ ੩ਸ, ੩, ੧:੩ (643) 
“ਨਾਨਕ ਜੀਵਦਾ ਪੁਰਖੁ ਧਿਆਇਆ ਅਮਰਾ ਪਦੁ ਹੋਈ। ” (ਸਦਾ ਜਿਊਂਦਾ ਰਹਿਣ 
ਵਾਲਾ ਭਾਵ ਪ੍ਰਭੂ) 
੍‌੍ - ਸਾਰ ੪, ਵਾਰ ੨੫੫ (1247) 


ਜਿ ਉ' 
“ਮੁਆ ਜੀਵੰਦਾ ਪੇਖੁ ਜੀਵੰਦੇ ਮਰਿ ਜਾਨਿ। ”” 
- ਮਾਰੂ ੫, ਵਾਰ ੨੩ਸ, ੫, ੨:੧ (1102) 


ਜੀਵਦਿਆ --- (1) ਜੀਊਂਦਿਆਂ, ਜੀਵਨ ਦੌਰਾਨ 
“ਜੀਵਦਿਆ ਮਰੁ ਮਾਰਿ ਨ ਪਛੋਤਾਈਐ। ” 
- ਮਾਰੂ ੧, ਵਾਰ ੨੦:੧ (147) 
“ਮਇਆ ਜੀਵਦਿਆ ਗਤਿ ਹੋਵੈ ਜਾਂ ਸਿਰਿ ਪਾਈਐ ਪਾਣੀ। ” 
- ਮਾਝ ੧, ਵਾਰ ੨੬ਸ, ੧, ੧:੧੭ (150) 
(2) ਜੀਵਨ ਵਾਲੇ 
“ਜੀਵਦਿਆ ਨੇ ਮਿਲੈ ਸੁ ਜੀਵਦੇ ਹਰਿ ਜਗਜੀਵਨ ਉਰਧਾਰਿ। ” (ਜੀਵਨ ਵਾਲਿਆਂ 
ਨੂੰ ਮਿਲਣ ਵਾਲੇ ਹੀ ਜੀਵਦੇ ਹਨ) 





1668 


- ਸਲੋ ੩, ੪੭੫ (1418) 
ਜੀਵੰਦਿਆ --- ਜਿਊਂਦਿਆਂ, ਜੀਵਨ ਦੌਰਾਨ 
“ਜੀਵੰਦਿਆ ਹਰਿ ਚੇਤਿਆ ਮਰੰਦਿਆ ਹਰਿ ਰੰਗਿ। ? 
- ਗੂਜ ੫, ਵਾਰ ੧੯ਸ, ੫. ੨:੧ (523) 


“ ਨਾਨਕ ਜਿਸੁ ਬਿਨੁ ਚਸਾ ਨ ਜੀਵਦੀ ਸੋ ਸਤਿਗੁਰਿ ਦੀਆ ਮਿਲਾਇ। ”” 
- ਮਲਾ ੧, ਵਾਰ ੧੨ਸ, ੩, ੨:੪ (1283) 


ਜਿਊਂਦੇ 
“ਅਤ ਤੁਮ ਜਾਣਹੁ ਓਇ ਜੀਵਦੇ ਓਇ ਆਪਿ ਮਾਰੇ ਕਰਤਾਰਿ। ” 
- ਵਡ ੪, ਵਾਰ ੯ਸ, ੩, ੨:੨ (589) 


“ਓਇ ਜੀਵੰਦੇ ਵਿਛੁੜਹਿ ਓਇ ਮੁਇਆ ਨ ਜਾਹੀ ਛੋੜਿ। ? 
- ਮਾਰੂ ੫, ਵਾਰ ੨੨ਸ, ੫, ੧੨ (1102) 
ਜੀਵੰਦੈ - 
“ਸਹਿ ਟਿਕਾ ਦਿਤੋਸੁ ਜੀਵਦੇ । ”” 
- ਰਾਮ ਬਸ, ਵਾਰ ੧੭ (966) 


- ਗਉ ੫, ੧੧੧, ੧":੨ (188) 
(2) ਜਨਮ (ਭਾਵ) 
“ਜੀਵਨ ਮਿਰਤੁ ਨ ਦੁਖੁ ਸੁਖੁ ਬਿਆਪੈ ਸੁੰਨ ਸਮਾਧਿ ਦੋਊ ਤਹ ਨਾਹੀ। ” (ਭਾਵ 
ਜਨਮ ਮਰਨ) 

- ਗਉ ਕਬ, ੪੮, ੧:੨ (333) 


“ਜੀਵਨ ਮਰਨ ਦੋਊ ਮਿਟਵਾਇਆ। ” 


- ਗੋਂਡ ਕਬ, ੫, ੪:੨ (871) 
(3) ਜੀ ਸਕਨਾ 
“ਜਲ ਬਿਹੁਨ ਮੀਨ ਕਤ ਜੀਵਨ ਦੁਧ ਬਿਨਾ ਰਹਨੁ ਕਤ ਬਾਰੋ । ? 
੍‌੍ ੍‌੍ - ਬਿਲਾ ੫, ੧੨੩, ੨:੧ (829) 
ਜੀਵਨਹਾਰਾ -- ਜੀਊਨ ਵਾਲਾ 
“ਦੈਨਹਾਰੁ ਸਦ ਜੀਵਨਹਾਰਾ । ” 
- ਗਉਂ ੫. ਬਾਅ ੩੪੪੫ (257) 
ਜੀਵਨਪਦ --- ਜੀਵਨ ਅਵਸਥਾ, ਜਿਊਂਦੇ ਰਹਿਣ ਦੀ ਹਾਲਤ, ਸਦੀਵ ਜੀਵਨ 
“ਲਾਲਚ ਕਰੈ ਜੀਵਨਪਦ ਕਾਰਨ ਲੋਚਨ ਕਛੁ ਨ ਸੁਝੈ । ? 
`___```= ਧਨਾ ਕਬ, ੨, ੨੧੨ (692) 


ਜੀਵਨ ਪਦਵੀ - ਸਦੀਵ ਜੀਵਨ, ਵੇਖੋ “ਜੀਵਨਪਦ? 





1669 


“ਜਨਮ ਮਰਨ ਕਾ ਭਉ ਗਇਆ ਜੀਵਨ ਪਦਵੀ ਪਾਇ। ” 
- ਬਿਹਾ ੪, ਵਾਰ ੧੯ਸ, ੩, ੨:੪ (556) 
ਸਦੀਵ ਜੀਵਨ, ਵੇਖੋ “ਜੀਵਨ ਪਦ? 
“ਨਾਨਕ ਭਗਤਿ ਭਾਉ ਕਰਿ ਦਇਆਲ ਕੀ ਜੀਵਨ-ਪਦੁ ਪਾਈਐ ਰਾਮ। ”? 
- ਬਿਲਾ ੫, ਛੰਤ ੪, ੨:੪ (848) 
ਜਿੰਦ 
“ਗੋਬਿੰਦ ਜੀਵਨ ਪ੍ਰਾਨ ਧਨ ਰੂਪ। ” 
- ਜੈਤ ੫, ੮, ੧":੧ (701) 
ਜਿਊਂਦਿਆਂ ਤੇ ਮੁਕਤ ਹੋਇਆ ਪੁਰਖ 
“ਜੀਵਨ ਮੁਕਤ ਜਗਦੀਸ ਜਪਿ ਮਨ ਧਾਰਿ ਰਿਦ ਪਰਤੀਤਿ। ” 
- ਗੂਜ ੫. ਅਸ ੨, ੭:੧ (508) 
ਹੋਰ ਰੂਪ: 
ਜੀਵਨ ਮੁਕਤਿ - 
“ਜੀਵਨ ਮੁਕਤਿ ਜਿਸੁ ਰਿੰਦੈ ਭਗਵੰਤੁ । ? 
- ਗਉ ੫. ਸੁਖ ੨੩, ੮:੪ (294) 
ਪ੍ਰਾਣ ਰੂਪ 
“ਜੀਵਨ ਰੂਪ ਅਨੂਪ ਦਇਆਲਾ। ”” 
- ਸ਼ੂਹੀ ੫, ਅਸ ੨, ੩:੧ (760) 
“ਜੀਵਨ ਰੂਪ ਹਰਿ ਚਰਣ । ”” 
- ਰਾਮ ੫, ੩੮, ੩:੨ (895) 
“ਜੀਵਨ ਰੂਪ ਬਿਸਾਰਿ ਜੀਵਹਿ ਤਿਹ ਕਤ ਜੀਵਨ ਹੋਤ। ” (ਜੀਵਨ ਪ੍ਰਾਨ ਹਰੀ, 
ਪ੍ਰਭੂ) 
- ਕੇਦਾ ੫, ੧੩, ੧:"੨ (1121) 
(1) ਜਿਊਣਾ, ਜਿੰਦਾ ਰਹਿਣਾ 
“ਤੁਝ ਬਿਨੁ ਘਰੀ ਨ ਜੀਵਨਾ ਧ੍ਰਿਗੁ ਰਹਣਾ ਸੰਸਾਰਿ। ” 
- ਗਉ ੫. ੧੧੬", ੧:੧ (203) 
ਹੋਰ ਰੂਪ: 


ਜੀਵਨ - 
“ਸੇਵਕ ਸਿਖ ਸਭਿ ਵੇਖਿ ਵੇਖਿ ਜੀਵਨ੍੍‌ ਓਨਾ ਅੰਦਰਿ ਹਿਰਦੈ ਭਾਈ। ”” 
- ਬਿਲਾ ੪, ਵਾਰ ੪:੨ (850) 


(2) ਜ਼ਿੰਦਗੀ, ਜੀਵਨ 
“ਰਾਮ ਗੁਸਈਆ ਜੀਅ ਕੇ ਜੀਵਨਾ। ”” 

- ਗਉ ਰਵਿ, ੧, ੧":੧ (345) 
“ਸਰਬ ਜੋਤਿ ਜਗ ਜੀਵਨਾ ਸਿਰਿ ਸਿਰਿ ਸਾਚਾ ਲੇਖ। ”” 

- ਮਾਰੂ ੧, ੧੦, ੧":੨ (992) 
ਹੋਰ ਰੂਪ: 





1670 


ਜੀਵਨਿ - 
“ਹਰਿ ਹਰਿ ਸੰਤ ਜਨਾ ਕੀ ਜੀਵਨਿ। ? 

- ਸਾਰ ੫, ੯੧, ੧":੧ (1222) 
ਜੀਵਨੁ - 
“ਸਫਲ ਜੀਵਨੁ ਸਫਲੁ ਤਾ ਕਾ ਸੰਗੁ। ” (ਜਿੰਦਗੀ) 

- ਗਉਂ ੫. ਸੁਖ ੨੪, ੩:੫ (295) 
ਜੀਵਨੈ - 
“ਜੀਵਨੈ ਕੀ ਆਸ ਕਰਹਿ ਜਮੁ ਨਿਹਾਰੈ ਸਾਸਾ। ? 

- ਆਸਾ ਕਬ, ੨੩, ੩੧ (481) 
ਜੀਵਨੋ - 
“ਜੀਵਨੋ ਮੈ ਜੀਵਨੁ ਪਾਇਆ ਗੁਰਮੁਖਿ ਭਾਏ ਰਾਮ। ” 

- ਆਸਾ ੪, ਛੱਤ ੮, ੧:੧ (442) 


- ਆਸਾਂ ੧, ਸੋਦ ੩, ੧੧ (9) 


ਜੀਵਾਂ - 
“ਉਚ ਅਥਾਹ ਬੇਅੰਤ ਸੁਆਮੀ ਸਿਮਰਿ ਸਿਮਰਿ ਹਉ ਜੀਵਾਂ ਜੀਉ। ” 
- ਮਾਝ ੫. ੧੬, ੧੩ (99) 


“ਦਇਆ ਮਇਆ ਕਿਰਪਾ ਨਾਨਕ ਕਉ ਸੁਨਿ ਸੁਨਿ ਜਸੁ ਜੀਵਾਉ। ” 
- ਦੇਵ ੫, ੩੮, ੨੨ (536) 


ਜੀਵਾਇ ---- ਜਿਊਂਦਾ ਕਰ ਦੇਵੇ 
“'ਬਿਸਮਿਲਿ ਗਊ ਦੇਹੁ ਜੀਵਾਇ। ” 
- ਭੈਰ ਨਾਮ, ੧੦, ੨੯੧ (1165) 


ਜੀਵਾਇਆ -- (1) ਜੀਵਾਵਣ ਵਾਲਾ, ਜਿਊਦਾ ਕਰਨ ਵਾਲਾ 
“ਕੋਈ ਆਣਿ ਮਿਲਾਵੈ ਮੇਰੇ ਪਰਾ ਣ ਜੀਵਾਇਆ। ”? 
- ਮਾਝ ੪, ੧, ੩:੨ (94) 
(2) ਜੀਵਿਆ 
“ਨਾਮ ਬਿਨਾ ਧ੍ਰਿਗੁ ਧ੍ਰਿਗੁ ਜੀਵਾਇਆ। ” 
- ਆਸਾ ੪, ੫੬, ੩੨ (366) 
(3) ਜਿਊਂਦਾ ਕੀਤਾ 
“ਹਰਿ ਅੰਮ੍ਰਿਤ ਰਸੁ ਪਾਇਆ ਮੁਆ ਜੀਵਾਇਆ ਫਿਰਿ ਬਾਹੁੜਿ ਮਰਣੁ ਨ ਹੋਈ। ” 
- ਆਸਾ ੪, ਛੰਤ ੧੩, ੪:੩ (447) 
(4) ਪਾਲਣਾ ਕੀਤੀ (ਭਾਵ) 
“ਦੁਖ ਸੁਖ ਕਰਿ ਕੈ ਕੁਟੰਬੁ ਜੀਵਾਇਆ। ” 


- ਸੂਹੀ ਕਬ, ੧, ੨:੧ (792) 





1671 


ਜੀਵਾਇਦਾ _-- ਜਿਊਂਦਾ ਕਰਦਾ 
“ਆਪੇ ਮਾਰਿ ਜੀਵਾਇਦਾ ਪਿਆਰਾ ਸਾਹ ਲੈਦੇ ਸਭਿ ਲਵਾਇਆ। ” 
- ਸੋਰ ੪, ੪, ੩:੩ (606) 
ਜੀਵਾਈਆ -- ਜੀਵਾਂ/ਜਿਊਦਾ ਕਰ ਦਿੰਦਾ ਹੈ 
“ਗੁਰੁ ਸਤਿਗੁਰੁ ਬੋਲਹੁ ਸਭੁ ਗੁਰੁ ਆਖਿ ਗੁਰੂ ਜੀਵਾਈਆ। ” 
- ਸੋਰ ੪, ਵਾਰ ੧੪:੫ (648) 
ਹੋਰ ਰੂਪ: 
ਜੀਵਾਈਐ - 
“ਸੰਤ ਕਾ ਦੋਖੀ ਨ ਮਰੈ ਨ ਜੀਵਾਈਐ। ” (ਜਿਊ'ਦਿਆਂ) 
- ਗਉ ੫. ਸੁਖ ੧੩, ੭:੪ (280) 
“ਜਿਨ ਐਸਾ ਸਤਿਗੁਰੁ ਸਾਧੁ ਨ ਪਾਇਆ ਤੇ ਧ੍ਰਿਗੁ ਧਿਰ੍‌ਗੁ ਨਰ ਜੀਵਾਈਐ। ” 
(ਜਿਊਣ) 


ਜਿਊਂਦਾ ਕਰੇ 
“ਆਪੇ ਮਾਰੇ ਆਪਿ ਜੀਵਾਏ। ” 


- ਮਾਝ ੩, ਅਸ ੨੭, ੭੧ (125) 


ਜੀਊਣਗੇ 
“ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ। ? 
- ਗੂਜ ੪, ਸੋਦ ੪, ੩:੨ (10) 
ਜੀਵਨ ਦੀ ਆਸ ਭਾਵ ਜੀਵਨ 
- ਸਿਰੀ ੪, ੬੬, ੧:੧ (40) 
ਜਿਊਂਦੇ ਹਾਂ 
“ਜਨ ਨਾਨਕ ਕਉ ਹਰਿ ਮੇਲਿ ਜਨ ਤਿਨ ਵੇਖਿ ਵੇਖਿ ਹਮ ਜੀਵਾਹਿ। ”” 
- ਗਉ ੪, ਵਾਰ ੧੭ਸ, ੪, ੧:੭ (310) 
ਜੀਵੀਦਾ ਹੈ 
“ਏਕ ਨਿਮਖ ਗੋਬਿੰਦ ਭਜਨੁ ਕਰਿ ਤਉ ਸਦਾ ਸਦਾ ਜੀਵਾਨਦ। ” 
- ਸਾਰ ੫, ੭, ੩੨ (1204) 
ਜੀਵਾਉਂਦਾ ਹੈ 
“ਤੂ ਮਾਰਿ ਜੀਵਾਲਹਿ ਬਖਸਿ ਮਿਲਾਇ। ”” 
- ਗਉ ੧, ੧੦, ੩:੧ (154) 
ਜਿਊਂਦਾ ਕਰਨ ਵਾਲਾ 
“ਗੁਰੁ ਅੰਕਸੁ ਮਾਰਿ ਜੀਵਾਲਣਹਾਰਾ । ”” 
- ਗਉਂ ੩, ੨੫, ੨:੪ (159) 
ਜਿਊਂਦਾ ਕਰਦਾ 
“ਆਾਰਿ ਆਪੇ ਜੀਵਾਲਦਾ ਅੰਤਰਿ ਬਾਹਰਿ ਸਾਥਿ। ”? 





1672 


- ਸਿਰੀ ੫, ੮੫, ੪੨ (48) 
ਜਿਊਂਦਾ ਕਰਨ ਵਾਲਾ 
“ਮਿਰਤਕ ਕਉ ਜੀਵਾਲਨਹਾਰ । ? 
- ਗਉ ੫. ਸੁਖ ੧੫, ੭:੧ (283) 
ਜੀਊ'ਦਾ ਕਰ 
“ਹਰਿ ਬਿਨੁ ਕੋਈ ਮਾਰਿ ਜੀਵਾਲਿ ਨ ਸਕੈ ਮਨ ਹੋਇ ਨਿਚਿੰਦ ਨਿਸਲੂ ਹੋਇ 
ਰਹੀਐ। ”” 
- ਵਡ ੪, ਵਾਰ ੨੧:੪ (594) 
ਜੀਊਦਾ ਕੀਤਾ ਸੁ, ਜੀਵਨ ਦਿਤਾ ਸੁ 
“ਰੋਗ ਮਿਟਾਇ ਜੀਵਾਲਿਅਨੁ ਜਾ ਕਾ ਵਡ ਪਰਤਾਪੁ ।” 
- ਬਿਲਾ ੫, ੮੦, ੧੨ (820) 
ਜੀਊਦਾ ਕੀਤਾ 
“ਪਰਮੇਸਰਿ ਜੀਵਾਲਿਆ ਨਾਨਕ ਤਿਸੈ ਧਿਆਇ। ”” 
- ਗਉਂ ੫. ਵਾਰ ੧੬ਸ, ੫. ੧:੫ (321) 
ਜੀਊ'ਦਾ ਕਰੇ/ਰਖੇ 
“ਜੇਤੇ ਜੀਅ ਜੀਵਾਹਿ ਲੈ ਸਾਹਾ ਜੀਵਾਲੇ ਤਾ ਕਿ ਅਸਾਹ। ”? 
- ਮਾਝ ੧, ਵਾਰ ੧੪ਸ, ੧, ੧:੫ (144) 
“ਜੀਉ ਪਿੰਡੁ ਸਭ ਰਾਸਿ ਤਿਸੈ ਕੀ ਮਾਰਿ ਆਪੇ ਜੀਵਾਲੇ। ” (ਜੀਊਦਾ ਕਰਦਾ ਹੈ) 
- ਗਉ ੧, ੧੩, ੬:੨ (155) 


ਹੋਰ ਰੂਪ: 
ਜੀਵਾਲੈ - 
“ਸਤਿਗੁਰੁ ਮੇਰਾ ਮਾਰਿ ਜੀਵਾਲੈ। ”” 


- ਭੈਰ ੫, ੨੪, ੨੨ (1142) 
-<== ਜੀਵਾਂ 
<< ਜਾਉ ਲਖ ਬੇਰੀਆ ਦਰਸੁ ਪੇਖਿ ਜੀਵਾਵਉ। ” 
- ਬਿਲਾ ੫, ੫੧, ੧:੨ (813) 
ਜੀਵਾਵਣਿਆ - ਜੀਊ'ਦਾ ਕਰਦਾ ਹੈ 
“ਸਭਨਾ ਜੀਆ ਕਾ ਏਕੋ ਦਾਤਾ ਸਬਦੇ ਮਾਰਿ ਜੀਵਾਵਣਿਆ। ”? 
- ਮਾਝ ੩, ਅਸ ੬, ੫:੩ (112) 


“ਜੀਵਿ ਜੀਵਿ ਮੁਏ ਮੁਏ ਜੀਵੇ। ” 
- ਸਾਰ ੪, ਵਾਰ ੩ਸ, ੧, ੨:੨ (1238) 
ਜੀਉਦਾ ਰਿਹਾ 


“ਹਰਿ ਹਰਿ ਨਾਮੁ ਜਪੇ ਆਰਾਧੇ ਵਿਚਿ ਅਗਨੀ ਹਰਿ ਜਪਿ ਜੀਵਿਆ। ” 
- ਸਿਰੀ ੪, ਪਹ, ੩, ੧:੩ (76) 





1673 


- ਭੈਰ ੫, ੨੨, ੧੨ (1141) 


“ਮਹਿ ਡਿਠੈ ਜਨ ਕੈ ਜੀਵੀਐ। ” (ਜੀਵੀਦਾ ਹੈ) 
- ਮਾਝ ੫, ਅਸ ੩੮, ੪:੨ (132) 
“ਅੰਤਰਿ ਪਿਰੀ ਪਿਆਰੁ ਕਿਉ ਪਿਰ ਬਿਨੁ ਜੀਵੀਐ ਰਾਮ। ”” 
- ਤੁਖਾਂ ੪, ਛੰਤ ੧, ੧:੧ (1113) 


“ਸਾਕਤ ਨਰ ਅਹੰਕਾਰੀ ਕਹੀਅਹਿ ਬਿਨੁ ਨਾਵੈ ਧ੍ਰਿਗੁ ਜੀਵੀਜੈ। ” 
- ਕਲਿ ੪, ਅਸ ੪, ੭੨ (1325) 


“ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗ ਜੀਵੇ ਧ੍ਰਿਗ ਜੀਵਾਸਿ। ” 
- ਗੂਜ ੪, ਸੋਦ ੪, ੩:੨ (10) 
ਹੋਰ ਰੂਪ: 
ਜੀਵੈ - 
“ਜਨੁ ਨਾਨਕੁ ਜੀਵੈ ਨਾਮੁ ਲੈ ਹਰਿ ਦੇਵਹੁ ਸਹਜਿ ਸੁਭਾਇ। ” (ਜਿਉਂਦਾ ਹੈ) 


- ਸਿਰੀ ੩, ੩੫, ੫੨ (27) 
“ਗੁਰਮੁਖਿ ਜੀਵੈ ਮਰੈ ਪਰਵਾਣੁ । ” (ਜਿਊਂਦਿਆਂ/ਜੀਵਨ ਵਿਚ) 
- ਮਾਝ ੩, ਅਸ ੨੬, ੨੧ (124) 


(1) ਜਿਊਂਦਾ ਹੈ, ਜਿਊਂਦਿਆਂ, ਜੀਵਨ ਵਿਚ, ਵੇਖੋ “ਜੀਵੇ” 
“ਕਿਉ ਮਰੈ ਮੰਦਾ ਕਿਉ ਜੀਵੈ ਜੁਗਤਿ। ” (ਜੀਵਨ ਦੀ ਜੁਗਤ ਕਿਵੇ ਆਵੈ) 
- ਰਾਮ ੩, ਵਾਰ ੧੨ਸ, ੧, ੭:੧ (953) 
“ਨਾਨਕ ਏਂਵੈ ਜਾਣੀਐ ਜੀਵੈ ਦੇਵਣਹਾਰੁ । ” (ਸਦਾ ਜਿਊਂਦਾ ਹੈ, ਭਾਵ ਅਟੱਲ ਹੈ) 
- ਸਾਰ ੪, ਵਾਰ ੧੨ਸ, ੧, ੨੧੫ (1242) 
(2) ਜਿਊਂਦਾ ਰਹੇ 
“ਜੀਵੈ ਦਾਤਾ ਮਰੈ ਨ ਕੋਇ। ” 
- ਮਾਝ ੧, ਵਾਰ ੧੪ਸ, ੧, ੨੬ (144) 
“ਜੀਵੈ ਦਾਤਾ ਦੇਵਣਹਾਰੁ । ? 
- ਗਉਂ ੩, ੨੧, ੪:੩ (158) 


(1) ਜੋ, ਜਿਹੜਾ 
“ਸੋ ਐਸਾ ਹਰਿ ਨਾਮੁ ਜਪੀਐ ਮਨ ਮੇਰੇ ਜੁ ਮਨ ਕੀ ਤ੍ਰਿਸਨਾ ਸਭ ਭੁੱਖ ਗਵਾਏ। ”? 
- ਸਿਰੀ ੪, ਵਾਰ ੧੫:੩ (89) 
“ਏਕ ਜੁ ਬਾਤ ਅਨੂਪ ਬਨੀ ਹੈ ਪਵਨ ਪਿਆਲਾ ਸਾਜਿਆ। ” (ਜੋ) 
- ਸਿਰੀ ਕਬ, ੩, ੩:੧ (92) 
““ਦੇਖੁ ਫਰੀਦਾ ਜੁ ਥੀਆ ਦਾੜੀ ਹੋਈ ਭੂਰ। ” (ਜੋ ਕੁਝ) 





1674 


- ਸਲੋ ਫਰ, ੯:੧ (1378) 
ਰ ਰੂਪ: 


“ਸੋ ਭਗਉਤੀ ਜੋ ਭਗਵੰਤੈ ਜਾਣੈ । ” 


- ਸਿਰੀ ੪, ਵਾਰ ੧੪ਸ, ੩, ੨੧ (88) 
(2) ਜਿਸ ਨੂੰ 
“ਸੋ ਬੂਝੈ ਜੁ ਦਯਿ ਸਵਾਰਿਆ। ” 
- ਗਉਂ ੪, ਵਾਰ ੩੦ਸ, ੪, ੧:੧੪ (316) 
“ਓਹੁ ਜੁ ਭਰਮੁ ਭੁਲਾਵਾ ਕਹੀਅਤ ਤਿਨ ਮਹਿ ਉਰਝਿਓ ਸਗਲ ਸੰਸਾਰਾ। ” 
- ਸੋਰ ੫, ੯, ੨੧੧ (611) 
(1) ਜਿਹੜਾ, ਵੇਖੋ “ਜੁ” (1) 
(2) ਜੇ ਕਰ 
“ਰੁਢ ਧਿਆਨ ਗਿਆਨ ਸਤਿਗੁਰ ਕੇ ਕਬਿ ਜਨ ਭਲ ਉਨਹ ਜੋ ਗਾਵੈ । ” 
- ਸਵ ੩, ੨੨:੩ (1396) 
ਜੁੜਿਆ ਹੋਇਆ, ਸਬੰਧਿਤ 
“ਮਹਾ ਗੰਭੀਰ ਪਤ੍ਹ ਪਾਤਾਲਾ ਨਾਨਕ ਸਰਬ ਜੁਆਇਆ। ”? 
- ਗੂਜ ੧, ਅਸ ੧, ੮:੧ (503) 
ਯੂਵਾ ਅਵਸਥਾ, ਯੌਵਨ, ਵੇਖੋ “ਜੁਆਨੀ” 
“ਕੁਹਕਨਿ ਕੋਕਿਲਾ ਤਰਲ ਜੁਆਣੀ। ”? 
- ਵਡ ੧, ਛੰਤ ੨, ੮:੨ (567) 
ਯੁਵਾ ਅਵਸਥਾ ਵਾਲਾ; ਭਾਵ ਤਾਕਤਵਰ 
“ਨਿਹਤੇ ਪੰਜਿ ਜੁਆਨ ਮੈ ਗੁਰ ਥਾਪੀ ਦਿਤੀ ਕੰਡਿ ਜੀਉ। ”! (ਪੰਜ ਜੁਆਨ ਤ' ਭਾਵ 
ਕਾਮਾਦਿਕ) 
- ਸਿਰੀ ੫, ਅਸ ੨੯, ੧੮:੩ (74) 
ਯੂਵਾ ਅਵਸਥਾ 
“ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਭਰਿ ਜੁਆਨੀ ਲਹਰੀ ਦੇਇ। ” 
- ਸਿਰੀ ੫, ਪਹ ੪, ੨੯੧ (77) 
ਹੋਰ ਰੂਪ: 
ਜੋੋਆਨੀ - 
“ਰਾਜ ਮਿਲਕ ਜੋਬਨ ਗ੍ਰਿਹ ਸੋਭਾ ਰੂਪਵੰਤੁ ਜੋਆਨੀ। ” 
- ਆਸਾ ੫. ੩੮, ੧:੧ (379) 
ਜੂਆ ਖੇਡਣ ਵਾਲਾ 
“ਕਉਡਾ ਡਾਰਤ ਹਿਰੈ ਜੁਆਰੀ। ” 
- ਗੋਂਡ ਨਾਮ, ੨, ੩੨ (873) 
“ਚਲੈ ਜੁਆਰੀ ਦੁਇ ਹਥ ਝਾਰਿ। ? 
- ਭੈਰ ਕਬ, ੨, ੪2੨ (1158) 





1675 


ਜੁਆਲਾ ---- ਅਗ, ਅਗਨੀ 
“ਗਿਰਿ ਤਰ ਜਲੁ ਜੁਆਲਾ ਭੈ ਰਾਖਿਓ ਰਾਜਾ ਰਾਮਿ ਮਾਇਆ ਫੇਰੀ।” 
- ਭੈਰ ਨਾਮ, ੯, ੩੯੨ (1165) 
“ਜਿਨਿ ਜੁਆਲਾ ਜਗੁ ਜਾਰਿਆ ਸੁ ਜਨ ਕੇ ਉਦਕ ਸਮਾਨਿ। ” 
- ਸਲੋ ਕਬ, ੧੭੫੨ (1373) 


(1) ਸਮੇ' ਦੀ ਇਕ ਵਡੀ ਇਕਾਈ, ਸਮਾਂ 
“ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ। ” 


ਵਾ ਜਿਪ %. 2੧੧ (2) 
“ਇਸ ਜੁਗ ਮਹਿ ਗੁਰਮੁਖ ਨਿਰਮਲੇ ਸਚਿ ਨਾਮਿ ਰਹਹਿ ਲਿਵ ਲਾਇ। ”” (ਸਮੇ 


- ਆਸਾ ੩, ੩੭, ੨੧੯੧ (430) 


“ਨਾਨਕ ਤੋਟਿ ਨ ਆਵਈ ਤੇਰੇ ਜੁਗਹ ਜੁਗਹ ਭੰਡਾਰ। ” (ਜੁਗ ਜੁਗ ਵਿਚ, ਹਰ ਜੁਗ 
ਵਿਚ ਸਰਦਾਰੀ) 
- ਸਿਰੀ ੧, ਅਸ ੧, ੭੩ (54) 
““ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ। ” (ਸਮ ਸਮੇ' ਦੇ) 
- ਆਸਾ ੩, ਅਸ ੨੩, ੭੧ (423) 
ਜੁਗਹੂ - 
“ਕਹੈ ਨਾਨਕੁ ਚਾਲ ਭਗਤਾ ਜੁਗਹੁ ਜੁਗੁ ਨਿਰਾਲੀ। ”” 
- ਰਾਮ ੩, ਅਨੰ ੧੪:੬ (918) 
(2) ਜ਼ਮਾਨਾ, ਸੰਸਾਰ 
“ਰਾਜ ਜੋਬਨੁ ਅਵਧ ਜੋ ਦੀਸੈ ਸਭੁ ਕਿਛੁ ਜੁਗ ਮਹਿ ਘਾਟਿਆ। ”?” 
- ਗਉਂ ੫, ੧੩੧", ੪:੧ (207) 
“ਯਾ ਜੁਗ ਮਹਿ ਏਕਹਿ ਕਉ ਆਇਆ। ” (ਸਮੇਂ/ਜਨਮ ਵਿਚ) 
- ਗਉਂ ੫. ਬਾਅ ੬:੧ (251) 
“ਕਨਿਕ ਕਾਮਿਨੀ ਜੁਗ ਬਿਉਹਾਰ। ? (ਸੰਸਾਰ, ਜਗਤ) 
- ਗਉ ਕਬ, ਥਿਤੀ ੬:੨ (343) 
“ਜੁਗ ਮਾਹਿ ਨਾਮੁ ਦੁਲੰਭੁ ਹੈ ਗੁਰਮੁਖਿ ਪਾਇਆ ਜਾਇ। ”” (ਸੰਸਾਰ) 
- ਗੂਜ ੩, ੫. ੧:੧ (490) 
“ਹੁਕਮੇ ਜੁਗ ਮਹਿ ਆਇਆ ਚਲਣੁ ਹੁਕਮਿ ਸੰਜੋਗਿ ਜੀਉ। ? (ਜਗਤ, ਸੰਸਾਰ 
ਵਿਚ) 
- ਸ਼ੂਹੀ ੫, ਅਸ ੩, ੩:੧ (760) 
(3) ਜੋਗ, ਜੁੜਨ ਵਾਲਾ, ਇਥੇ ਜੁੜਿਆ ਹੋਇਆ 
“ਤੂ ਆਪੇ ਹੀ ਸਿਧ ਸਾਧਿਕੋ ਤੂ ਆਪੇ ਹੀ ਜੁਗ ਜੋਗੀਆ। ” (ਜੋਗੀਆਂ ਦੇ ਜੋਗ) 
- ਕਾਨ ੪, ਵਾਰ ੧੧ (1313) 
(4) ਜੋੜਾ, ਦੋ 
“ਕਵਨ ਉਪਮਾ ਦੇਉ ਕਵਨ ਸੇਵਾ ਸਰੇਉ ਏਕ ਮੁਖ ਰਸਨਾ ਰਸਹੁ ਜੁਗ ਜੋਰਿ ਕਰ।” 
(ਦੋਵੇ' ਹੱਥ ਜੋੜ ਕੇ) 





16876 


- ਸਵ ੪, ਕਲ ੩:੨ (1399) 


“ਇਹੁ ਪਰਪੰਚੁ ਕੀਆ ਪ੍ਰਭੁ ਸੁਆਮੀ ਸਭੁ ਜਗਜੀਵਨੁ ਜੁਗਣੇ । ” 
- ਨਟ ੪, ੬, ੨੧ (977) 
---- ਸਿਆਣੀਆਂ ਜੁਗਤਾਂ/ਢੰਗ ਤਦਬੀਰ 
“ਜੁਗਤਨ ਮਹਿ ਤੇਰੀ ਪ੍ਰਭ ਜੁਗਤਾ ਇਸਨਾਨਨ ਮਹਿ ਇਸਨਾਨੀ। ” 
- ਗੂਜ ੫, ਅਸ ੧, ੬:੨ (507) 
ਜੁਗੰਤਰ ---- ਦੂਜੇ ਜੁਗ ਭਾਵ ਕਈ ਜੁਗ 
“ਜੁਗਹ ਜੁਗੰਤਰ ਕੀ ਬਿਧਿ ਜਾਣੈ । ”” 


- ਮਾਰੂ ੧, ਸੋਲਾ ੭, ੧੬:੨ (1027) 


ਹੋਰ ਰੂਪ: 
ਜੁਗੰਤਰਿ - 
“ਜੁਗਾ ਜੁਗੰਤਰਿ ਖਾਹੀ ਖਾਹਿ। ” 
- ਜਪੁ ੧, ੩੧੨ (2) 
““ਜੁਗਹ ਜੁਗੰਤਰਿ ਭਗਤ ਤੁਮਾਰੇ । ? (ਜੁਗਾਂ ਜੁਗਾਂ ਵਿਚ) 
- ਵਡ ੧, ਛੰਤ ੨, ੫:੧ (567) 


ਜੁਗੰਤਰਿ ---- (1) ਬਹੁਤ ਸਾਰੇ ਜੁਗਾਂ ਵੇਖੋ “ਜੁਗੰਤਰ ” 
(2) ਜੁਗਾਂ ਅੰਦਰ 
“-ਰਿਦਿ ਬਿਗਾਸੁ ਜਾਗਿਓ ਅਲਖਿ ਕਲ ਧਰੀ ਜੁਗੰਤਰਿ। ” (“ਅਲੱਖ” ਦੇ ਜੁਗ 
(ਸੰਸਾਰ) (ਵਿਚ) ਅੰਦਰ ਆਪਣੀ ਸਤਾ ਰੱਖੀ) 
- ਸਵ ੨, ੭:੩ (1392) 


(1) ਢੰਗ, ਜੁਗਤ, ਤਰੀਕਾ 
“ਪਿਤਾ ਹਉ ਜਾਨਉ ਨਾਹੀ ਤੇਰੀ ਕਵਨ ਜੁਗਤਾ । ”” 
- ਸਿਰੀ ੫, ੯੭, ੩੧ (51) 
“ਹਉ ਹਉ ਕਰਤ ਬੰਧਨ ਮਹਿ ਪਰਿਆ ਨਹੀ ਮਿਲੀਐ ਇਹ ਜੁਗਤਾ। ”” 
- ਸੋਰ ੫, ਅਸ ੩, ੫:੨ (642) 
(2) ਰਹਿਣੀ 
“ਜੋ ਇਸੁ ਮਾਰੇ ਤਿਸ ਕੀ ਨਿਰਮਲ ਜੁਗਤਾ। ” (ਭਾਵ ਰਹਿਣੀ, ਜੀਵਨ ਜੁਗਤ) 
- ਗਉਂ ੫, ਅਸ ੫. ੫:੨ (238) 
“ਜੋ ਕਿਛੁ ਕਰੈ ਸੋਈ ਭਲ ਜਨ ਕੈ ਅਤਿ ਨਿਰਮਲ ਦਾਸ ਕੀ ਜੁਗਤਾ। ”! (ਰਹਿਣੀ) 
- ਆਸਾ ੫, ੭੧, ੧":੨ (388) 
(3) ਜੁਗਤੀ, ਵਿਰਤ ਤੁਲਸੀ ਮਾਲਾ ਆਦਿ 
“ਭਗਉਤੀ ਰਹਤ ਜੁਗਤਾ । ”” 
- ਸਿਰੀ ੫, ਅਸ ੨੭, ੨੧ (71) 
(4) ਜੁਗਤੀ ਵਾਲਾ 
“ਇੰਦ਼ੀ ਵਸਿ ਸਚ ਸੰਜਮਿ ਜੁਗਤਾ। ? 
- ਮਾਝ ੩, ਅਸ ੨੧, ੭੨ (122) 





1677 


(5) ਜੁੜਿਆ ਹੋਇਆ 
“ਕਉਣੁ ਸੁ ਮੁਕਤਾ ਕਉਣੁ ਸੁ ਜੁਗਤਾ। ”” 

- ਮਾਝ ੫. ਅਸ ੩੬, ੧੧ (131 
“ਬਾਬਾ ਜੁਗਤਾ ਜੀਉ ਜੁਗਹ ਜੁਗ ਜੋਗੀ ਪਰਮਤੰਤ ਮਹਿ ਜੋਗੰ।” 

- ਆਸਾ ੧, ੩੭. ੧":੧ (360) 
“ਕਰਮ ਧਰਮ ਜੁਗਤਾ ਨਿਮਖ ਨ ਹੇਤੁ ਕਰਤਾ ਗਰਬਿ ਗਰਬਿ ਪੜੈ ਕਹੀ ਨ ਲੇਂਖੈ। ? 
(ਜੁੜਿਆ ਹੋਇਆ) 

- ਧਨਾ ੫. ਅਸ ੧, ੬੧ (687) 


(6) ਜੁੜ ਕੇ ਭਾਵ ਰਲ ਕੇ, ਇਕਠੇ 
““ਚੂਗਹਿ ਚੋਗ ਅਨੰਦ ਸਿਉ ਜੁਗਤਾ। ” 


- ਪ੍ਰਭਾ ੫, ਅਸ ੧, ੧੨ (1347) 


- ਜਪੁ ੧, ੯੩ (2) 
“ਜੀਅ ਉਪਾਇ ਜੁਗਤਿ ਹਥਿ ਕੀਨੀ ਕਾਲੀ ਨਥਿ ਕਿਆ ਵਡਾ ਭਇਆ। ” (ਰਹਿਣੀ 
ਬਹਿਣੀ) 
- ਆਸਾ ੧, 2, ੨੧ (350) 
“ਕਰਮ ਧਰਮ ਜੁਗਤਿ ਬਹੁ ਕਰਤਾ ਕਰਣੈਹਾਰੁ ਨ ਜਾਨੈ। ” (ਵਿਸ਼ੇਸ਼ ਪੁਕਾਰ ਦੇ 
ਕਰਮਾਂ ਵਾਲੀ ਰਹਿਣੀ) 
- ਆਸਾ ੫, ੩੮. ੩੯੧ (380) 
(2) ਵਿਉੱਤ, ਢੰਗ, ਤਰੀਕਾ 
“ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ । ” 
- ਜਪੁ ੧, ੩੦੧੧ (7) 
“ਜੋਗ ਜੁਗਤਿ ਇਵ ਪਾਵਸਿਤਾ। ” (ਜੋਗ ਕਮਾਉਣ ਦਾ ਤਰੀਕਾ) 
- ਗਉ ੧, ੧੫, ੧":੧ (155) 
“ਕਵਨ ਸੁ ਜੁਗਤਿ ਜਿਤੁ ਕਰਿ ਭੀਜੈ। ” (ਢੰਗ) 
- ਗਉਂ ੫, ੮੫, ੨੨ (181) 


- ਜਪੁ ੧, ੩੩੬ (7) 


- ਗਉਂ ੫, ੯੫, ੧:੧ (184) 
“ਜੀਅ ਜੁਗਤਿ ਵਸਿ ਪ੍ਰਭੂ ਕੈ ਜੋ ਕਹੈ ਸੁ ਕਰਨਾ। ” (ਜੀਵਾਂ ਦਾ ਪ੍ਰਬੰਧ) 
- ਬਿਲਾ ੫, ੬੯, ੧:੧ (818) 


- ਗਉ ੫. ਸੁਖ ੯, ੭:੯ (275) 





1678 


(5) ਸੰਸਾਰਕ ਕਾਮਯਾਬੀ (ਸਫਲਤਾ) 
“ਮੁਕਤਿ ਜੁਗਤਿ ਰਵਾਲ ਸਾਧੂ ਨਾਨਕ ਹਰਿ ਨਿਧਿ ਲਹੀ। ” (ਮੁਕਤੀ ਤੇ ਸੰਸਾਰਿਕ 
ਸਫਲਤਾ ਸੰਤਾਂ ਦੀ ਚਰਨ ਧੂੜ ਹੀ ਹੈ) 


- ਗੂਜ ੫, ੨੬, ੨੪੨ (501) 
(6) ਜੁਗਤੀ ਵਾਲੇ 
“ਗਾਵਹਿ ਜਨਕਾਦਿ ਜੁਗਤਿ ਜੋਗੇਸੁਰ ਹਰਿ ਰਸ ਪੂਰਨ ਸਰਬ ਕਲਾ। ” (ਜੁਗਤੀ 
ਵਾਲੇ ਵੱਡੇ ਜੋਗੀ) 

- ਸਵ ੧, ੩:੧ (1389) 

ਹੋਰ ਰੂਪ: 
ਜੁਗਤੇ - 
“ਸਦਾ ਅਲਿਪਤੁ ਜੋਗ ਅਰੁ ਜੁਗਤੇ । ”” 

- ਗਉ ੫, ੮੬, ੩:੨ (181) 
(7) ਜੁੜਿਆ ਹੋਇਆ 
“ਜੈ ਜੈ ਕਾਰੁ ਜਾਸੁ ਜਗ ਅੰਦਰਿ ਮੰਦਰਿ ਭਾਗੁ ਜੁਗਤਿ ਸਿਵ ਰਹਤਾ। ”” 

- ਸਵ ੫, ਕਲ ੬:੧ (1407) 


“ਸੁਆਮੀ ਪਾਰਬੁਹਮ ਪਰਮੇਸਰੁ ਤੁਮ ਖੋਜਹੁ ਜੁਗ ਜੁਗਨੇ । ” 
- ਨਟ ੪, ੫, ੪:੧ (976) 


- ਜਪੁ ੧, ੩:੧੨ (2) 
““ਸਤਿਜੁਗੁ ਤ੍ਰੇਤਾ ਦੁਆਪਰੁ ਭਣੀਐ ਕਲਿਜੁਗੁ ਊਤਮੋ ਜੁਗਾ ਮਾਹਿ। ” 
- ਆਸਾ ੫. ੧੪੦, ੩੯੧ (406) 


- ਜੈਤ ੪, ੧੦, ੧:੧ (699) 


ਜੁਗਾਦਿ ---- (1) ਯੁੱਗ ਦੇ ਆਦਿ/ਆਰੰਭ 
“ਆਦਿ ਜੁਗਾਦਿ ਜਾ ਕਾ ਭਰਵਾਸਾ। ” (“ਆਦਿ ਜੁਗਾਦਿ” ਭਾਵ ਸਦੀਵ) 

- ਗਉ ੫, ੧੦੮, ੩:੨ (187) 
(“ਜੁਗਾਦਿ” ਵਧੇਰੇ “ਆਦਿ ਜੁਗਾਦਿ” (ਕਰਕੇ ਹੀ ਆਇਆ ਹੈ) 
ਹੋਰ ਰੂਪ: 
ਜੁਗਾਦੀ - 
“ਆਦਿ ਜੁਗਾਦੀ ਸੇਵਕ ਸੁਆਮੀ ਭਗਤਾ ਨਾਮੁ ਅਧਾਰੇ। ” (ਜੁਗਾਂ ਦੇ ਅਰੰਭ ਤੇ) 

- ਸਿਰੀ ੫, ਛੰਦ ੨, ੨:੫ (79) 
(2) ਦੂਜੇ 
“ਜੁਗਾਦਿ ਗੁਰਏ ਨਮਹ। ” 

- ਗਉ ੫. ਸੁਖ ੧ਸ:੨ (262) 





1679 


(1) ਜੁਗਾਂ ਦੇ ਆਰੰਭ ਤੋ, ਵੇਖੋ “ਜੁਗਾਦਿ” (1) 
(2) ਜੋ ਜੁਗਾਂ ਦੇ ਆਰੰਭ ਤੇ ਮੌਜੂਦ ਸੀ 
“ਆਦਿ ਜੁਗਾਦੀ ਹੈ ਭੀ ਹੋਸੀ ਅਵਰੁ ਝੂਠਾ ਸਭੁ ਮਾਨੋ । ” 
- ਆਸਾ ੧, ਛੰਤ ੩, ੧:੪ (437) 
“ਆਦਿ ਜੁਗਾਦੀ ਹੈ ਭੀ ਹੋਗੁ। ”” 
- ਬਿਲਾ ੧, ਥਿਤੀ ੧੧:੫ (840) 


“ਚਹੁ ਜੁਗਿ ਮੈਲੇ ਮਲੂ ਭਰੇ ਜਿਨ ਮੁਖਿ ਨਾਮੁ ਨ ਹੋਇ। ? 

- ਸਿਰੀ ੧, ਅਸ 2, ੭੧੧ (57) 
“ਪਿਰ ਰਵਿ ਰਹਿਆ ਭਰਪੂਰੇ ਵੇਖੁ ਹਜੂਰੇ ਜੁਗਿ ਜੁਗਿ ਏਕੋ ਜਾਤਾ। ” (ਸਾਰੇ ਜੁਗਾਂ 
ਵਿਚ ਹਮੇਸ਼ਾ) 


- ਵਡ ੩, ਛੰਤ ੧, ੨:੩ (568) 
(ਵਧੇਰੇ ਕਰਕੇ “ਜੁਗਿ” ਜੁਗਿ” ਰੂਪ ਵਿਚ ਆਇਆ ਹੈ) 


“ਸੇਈ ਸੁਖੀਏ ਚਹੁ ਜੁਗੀ ਜਿਨਾ ਨਾਮੁ ਅਖੁਟੁ ਅਪਾਰੁ । ” 
- ਸਿਰੀ ੩, ੩੪, ੩:੪ (26) 


“ਜੁਗੁ ਜੁਗੁ ਹਰਿ ਹਰਿ ਏਕੋ ਵਰਤੈ ਤਿਸੁ ਆਗੈ ਹਮ ਆਦੇਸੁ । ” 
- ਆਸਾ ੪, ੬੧, ੧":੨ (368) 
(ਵਧੇਰੇ ਕਰਕੇ “ਜੁਗ ਜੁਗ ਕਰਕੇ ਹੀ ਆਇਆ ਹੈ) 
ਯਜੁਰ ਵੇਦ ਦੀ ਪ੍ਰਧਾਨਤਾ ਵਾਲਾ ਜੁਗ ਭਾਵ ਦੁਆਪਰ 
“ਜੁਜ ਮਹਿ ਜੋਰਿ ਛਲੀ ਚੰਦਾਵਲਿ ਕਾਨ ਕਿਸਨੁ ਜਾਦਮੁ ਭਇਆ। ”? 

- ਆਸਾ ੧, ਵਾਰ ੧੩ਸ, ੧, ੨:੭ (470) 
ਹਿੰਦੂ ਧਰਮ ਦੇ ਗਿਆਨ ਸੁਤ ਗ੍ਰੰਥਾਂ ਚਾਰ ਵੇਦਾਂ, ਵਿਚੋ ਇਕ ਜਿਸ ਵਿਚ ਪੂਜਾ ਯੱਗ 
ਆਦਿ ਕਰਨ ਦਾ ਵਿਧਾਨ ਹੈ। 

- ਮਾਰੂ ੧, ਸੋਲਾ ੧੭, ੯੪੧ (1037) 


“ਬੰਤਰ ਕੀ ਸੈਨਾ ਸੇਵੀਐ ਮਨਿ ਤਨਿ ਜੁਝੁ ਅਪਾਰੁ । ” 
- ਸਲੋ ੧, ੨੫੦੨ (1412) 

ਮਿਲੇ, ਜੁੜੇ 
“ਮਾਗਉ ਦਾਨੁ ਕਿਪਾਲ ਕ੍ਰਿਪਾ ਨਿਧਿ ਮੇਰਾ ਮੁਖੁ ਸਾਕਤ ਸੰਗਿ ਨ ਜੁਟਸੀ ਰੇ। ” 

- ਦੇਵ ੫, ੩੭, ੨:੧ (536) 
ਮੇਲ/ਜੁਟ (ਜੋੜ) ਹੋਇਆ ਹੈ, ਸਬੰਧ ਬਣਿਆ ਹੈ 
“ਨਾਨਕ ਕਉ ਗੁਰਿ ਬਖਸਿਆ ਨਾਮੈ ਸੰਗਿ ਜੁਟੁ। ? 

- ਗਉਂ ੪, ਵਾਰ ੨੯੫ (315) 





1680 


(1) ਜੋਏ ਗਏ, ਜੋਤ ਗਏ 
“ਕੀਤਾ ਪਾਇਨਿ ਅਪਣਾ ਦੁਖ ਸੇਤੀ ਜੁਤੇ । ” 

- ਗਉ ੫, ਵਾਰ ੧੨:੪ (321) 
(2) ਜੁੜ ਜਾਣਾ 
“ਮਨਿ ਆਸ ਉਡੀਣੀ ਮੇਰੇ ਪਿਆਰੇ ਦੁਇ ਨੈਨ ਜੁਤੇ । ” 

- ਆਸਾ ੪, ਛੰਤ ੨੧, ੪:੩ (452) 
ਜੁਦਰੀਆ --- ਘਾਲਣਾ, ਮੁਸ਼ਕਤ, ਕਰੜੀ ਮਿਹਨਤ 

“ਪਾਇ ਲਗਉ ਨਿਤ ਕਰਉ ਜੁਦਰੀਆ ਹਰਿ ਮੇਲਹੁ ਕਰਮਿ ਬਿਧਾਤਾ। ” (ਕਰੜੀ 
ਭਗਤੀ) 

- ਮਾਲੀ ੪, ੨, ੨੨ (984) 


“ਮਹਾ ਜੁਧ ਜੋਧ ਬਹੁ ਕੀਨੇ ਵਿਚਿ ਹਉਮੈ ਪਚੈ ਪਚਾਇ ਜੀਉ। ”” 
- ਆਸਾ ੪, ਛੰਤ ੧੧, ੩:੪ (445) 


“ਗੁਰ ਅਮਰਦਾਸ ਸਚੁ ਸਲੂ ਭਣਿ ਤੈ ਦਲੁ ਜਿਤਉ ਇਵ ਜੁਧੁ ਕਰਿ।” 
- ਸਵ ੩, ੨੧:੬ (1396) 


ਜੂਨਾਂ/ਜਨਮ ਮਰਨ ਦੇ ਗੇੜ ਵਿਚ 


“ਤਹ ਜਨਮ ਨ ਮਰਣਾ ਆਵਣ ਜਾਣਾ ਬਹੁੜਿ ਨ ਪਾਈਐ ਜੋਨੀਐ। ” 
- ਸੂਹੀ ੫, ਛੰਤ ੯, ੪:੫ (783) 


ਜੁੰਮਣਹਾਰ --- ਜਾਣ ਵਾਲੇ, ਬਿਨਸਨਹਾਰ 


““ਪਬਣਿ ਕੇਰੇ ਪਤ ਜਿਉ ਢਲਿ ਢੁਲਿ ਜੁੰਮਣਹਾਰ । ”” 
- ਸਿਰੀ ੧, ੨੪, ੧:੨ (23) 


“ਨਾਨਕ ਆਤਸੜੀ ਮੰਝਿ ਨੈਣੂ ਬਿਆ ਢਲਿ ਪਬਣਿ ਜਿਉ ਜੁੰਮਿਓ। ” 
- ਮਾਰੂ ੫, ਵਾਰ ਪਸ, ੫, ੨੨੨ (1095) 


< 


ਜੋੜ ਕੇ 
“ਜਿਸ ਤੇ ਸੁਖ ਪਾਵਹਿ ਮਨ ਮੇਰੇ ਸੋ ਸਦਾ ਧਿਆਇ ਨਿਤ ਕਰ ਜੁਰਨਾ। ” 
- ਗੋਂਡ ੪, ੩, ੪:੧ (861) 


“ਸਗਲ ਬਿਧੀ ਜੁਰਿ ਆਹਰੁ ਕਰਿਆ ਤਜਿਓ ਸਗਲ ਅੰਦੇਸਾ। ” 
- ਮਲਾ ੫. ੩, ੧:੧ (1266) 


ਹੋਰ ਰੂਪ: 
ਜੁਰਿਆ - 
“ਪੁਤੁ ਕਲਤੂ ਕੁਟੰਬ ਸੰਗਿ ਜੁਰਿਆ। ” (ਜੁੜਿਆ, ਸੰਬੰਧਿਤ ਹੋਇਆ) 





1681 


- ਗਉਂ ੫, ਅਸ ੪, ੧੨ (237) 
ਜੁਰੀਆ - 
“ਕਿਰਤਨਿ ਜੁਰੀਆ ਬਹੁ ਬਿਧਿ ਫਿਰੀਆ ਪਰ ਕਉ ਹਿਰੀਆ। ” (ਜੁੜਿਆ 
ਫਸਿਆ) 
- ਸੂਹੀ ੫, ੪੪, ੨੧ (746) 
ਜੁਰੇ - 
“ਜਿਨ ਕੇ ਭਾਗ ਬਡੇ ਹੈ ਭਾਈ ਤਿਨ੍‌ ਸਾਧੂ ਸੰਗਿ ਮੁਖ ਜੁਰੇ। ” (ਜੁੜੇ ਸਬੰਧਿਤ ਹੋਏ) 
- ਸਾਰ ੫, ੨੨, ੨:੧ (1208) 
ਜੁਰੈ - 
“ਹਰਿ ਸਿਉ ਜੁਰੈ ਨ ਵਿਆਪੈ ਕਾੜਾ। ” (ਜੁੜੇ, ਮੇਲ ਕਰੇ) 
- ਗਉਂ ੫, ੬, ੧:੩ (238) 
(1) ਜੁਟੇ, ਲੜੇ ਯੁੱਧ ਕਰੇ 
“ਗੁਰ ਉਪਦੇਸਿ ਕਾਲ ਸਿਉ ਜੁਰੈ । ” 
- ਭੈਰ ਕਬ, ੧੧, ੧:੨ (1159) 
(2) ਜੁੜੇ, ਮੇਲ ਕਰੇ, ਵੇਖੋ “ਜੁਰਿ? 


“ਅਢੁ ਨ ਲਹੰਦੜੋ ਮੁਲੁ ਨਾਨਕ ਸਾਥਿ ਨ ਜੁਲਈ ਮਾਇਆ। ” 
- ਜੈਤ ੫, ਵਾਰ ੧੦ਸ, ੫, ੨੨ (708) 


ਬਾਮ੍ਨੁ ਮੈ ਕਾਸੀਕ ਜੁਲਹਾ ਬੂਝਹੁ ਮੋਰ ਗਿਆਨਾ। ”” 
- ਆਸਾ ਕਬ, ੨੬, ੩੧ (482) 
ਜੁਲੰਦੜੀ ---- ਜਾਂਦਿਆਂ, ਤੁਰਦਿਆਂ 
“ਪੰਧਿ ਜੁਲੰਦੜੀ ਮੇਰਾ ਅੰਦਰੁ ਠੰਢਾ ਗੁਰ ਦਰਸਨੁ ਦੇਖਿ ਨਿਹਾਲੀ। ” 
- ਰਾਮ ੫, ਵਾਰ ੧੭ਸ, ੫, ੧੨ (964) 


“ਪਾਵ ਸੁਹਾਵੇ ਜਾਂ ਤਉ ਧਿਰਿ ਜੁਲਦੇ ਸੀਸੁ ਸੁਹਾਵਾ ਚਰਣੀ। ” 
- ਰਾਮ ੫. ਵਾਰ ੧ਪ੫ਸ, ੫, ੨੧ (964) 
(ਅ. ਜੁਲਮ) ਧੱਕਾ, ਅਤਿਆਚਾਰ 
“ਜੋਰ ਜੁਲਮ ਫੂਲਹਿ ਘਨੋ ਕਾਚੀ ਦੇਹ ਬਿਕਾਰ। ” 
- ਗਉਂ ੫. ਬਾਅ ੨੪ਸ:੧ (255) 
ਹੋਰ ਰੂਪ: 


ਜੁਲਮੁ - 
“ਇਸੁ ਬੰਦੇ ਸਿਰਿ ਜੁਲਮੁ ਹੋਤ ਹੈ ਜਮੁ ਨਹੀ ਹਟੈ ਗੁਸਾਈ। ”” 

- ਆਸਾ ਕਬ, ੯, ੪:੨ (478) 
“ਕਬੀਰ ਜੋਰੁ ਕੀਆ ਸੋ ਜੁਲਮੁ ਹੈ ਲੇਇ ਜਬਾਬੁ ਖੁਦਾਇ। ”” 

- ਸਲੋ ਕਬ, ੨੦੦੧ (1375) 





16882 


““ਧੈਰੀ ਥਕਾਂ ਸਿਰਿ ਜੁਲਾਂ ਜੇ ਮੂੰ ਪਿਰੀ ਮਿਲੰਨ੍। ” 
- ਸਲੋ ਫਰ, ੧੧੯੨ (1384) 
“ਰਾਹੁ ਦਸਾਈ ਨ ਜੁਲਾਂ ਆਖਾਂ ਅੰਮੜੀਆਸੁ। ? (ਚਲਦੀ) 
- ਵਡ ੧, ੨, ੩੧੧ (557) 


- ਮਾਰੂ ੫, ਵਾਰ ੨੦ਸ, ੫, ੨੨ (1101) 
“ਪਾਵ ਜੁਲਾਈ ਪੰਧ ਤਉ ਨੈਣੀ ਦਰਸੁ ਦਿਖਾਲਿ। ? 
- ਸੂਹੀ ੫, ਅਸ ੪, ੪:੧ (761) 
ਹੋਰ ਰੂਪ: 
ਜੁਲਾਈਆ - 
“ਮਨੁ ਅਰਪਿਹੁ ਹਉਮੈ ਤਜਹੁ ਇਤੁ ਪੰਥਿ ਜੁਲਾਈਆ। ” (ਚਲਾਂ) 
- ਮਾਰੂ ੫, ਵਾਰ ੧੨:੫ (1098) 


- ਗਉਂ ਕਬ, ੨੬, ੩:੧ (328) 


“ਨਾਮਾ ਛੀਬਾ ਕਬੀਰੁ ਜੋਲਾਹਾ ਪੂਰੇ ਗੁਰ ਤੇ ਗਤਿ ਪਾਈ। ” 
- ਸਿਰੀ ੩, ਅਸ ੨੨, ੩੯੧ (67) 


੫ 


ਜੁਲਾਹ - 
“ਘਰ ਛੋਡਿਐ ਜਾਇ ਜੁਲਾਹੋ । ” (ਜੁਲਾਹਾ) 
- ਗਉਂ ਕਬ, ੫੪, ੧":੨ (335) 

“ਜਿਉ ਸਤਸੰਗਤਿ ਤਰਿਓ ਜੁਲਾਹੋ ਸੰਤ ਜਨਾ ਮਨਿ ਭਾਂਵੈਗੋ। ” (ਜੁਲਾਹਾ ਭਾਵ ਭਗਤ 
ਕਬੀਰ) 

- ਕਾਨ ੪, ਅਸ ੩, ੪:੨ (1310) 

---- ਚਲਿਆ 

“ਨਾਨਕ ਕਮਾਣਾ ਸੰਗਿ ਜੁਲਿਆ ਨਹ ਜਾਇ ਕਿਰਤੁ ਮਿਟਾਇਆ। ”? 

- ਆਸਾ ੫, ਛੰਤ ੧੧, ੧:੬ (460) 


““ਤਰਵਰ ਵਿਛੁੰਨੇ ਨਹ ਪਾਤ ਜੁੜਤੇ ਜਮ ਮਗਿ ਗਉਨੁ ਇਕੇਲੀ । ”” 
- ਬਿਹਾ ੫, ਛੰਤ ੭, ੧:੫ (546) 


(1) ਜੁੜਨਾ, ਸਬੰਧਿਤ ਹੋਣਾ 
“ਹਰਿ ਜੇਠਿ ਜੁੜੰਦਾ ਲੋੜੀਐ ਜਿਸੁ ਅਗੇ ਸਭਿ ਨਿਵੰਨਿ। ? 





1683 


- ਮਾਝ ੫, ਬਾਰਾ ੪:੧ (134) 
(ਸ਼ਬਦਾਰਥ ਇਸ ਦੇ ਅਰਥ “ਜੇੜਾ ਦੇਣ ਵਾਲਾ, ਸੀਤਲ ਕਰਿੰਦਾ ਕਰਦਾ ਹੈ) 
(2) ਇਕਠਾ ਹੋਇਆ 
“ਜਿਤੁ ਹਰਿ ਪੁ੍ਭੁ ਜਾਪੈ ਸਾ ਧੰਨੁ ਸਾਬਾਸੈ ਧੁਰਿ ਪਾਇਆ ਕਿਰਤੁ ਜੁੜੰਦਾ। ” (ਕਰਮਾਂ 
ਦੇ ਇਕੱਠੇ ਹੋਣ ਕਰਕੇ) 
- ਵਡ ੪, ਘੋੜੀ ੧, ੪:੩ (575) 
ਜੜੇ ਹੋਏ/ਸ਼ੋਭ ਰਹੇ ਹਨ 
“ਉਜਲ ਮੋਤੀ ਸੋਹਣੇ ਰਤਨਾ ਨਾਲਿ ਜੁੜੰਨਿ। ” 
- ਸੂਹੀ ੩, ਵਾਰ ੧੦ਸ, ੧, ੨:੧ (788) 


- ਸਾਰ ੪, ਵਾਰ ੩ਸ, ੧, ੨੧ (1238) 


“ਜੁੜਿ ਜੁੜਿ ਵਿਛੁੜੇ ਵਿਛੁੜਿ ਜੁੜੇ। ” (ਇਕਠੇ ਹੋਏ, ਮਿਲੇ) 
- ਸਾਰ ੪, ਵਾਰ ੩ਸ, ੧, ੨੧ (1238) 
ਜੁੜ-ਸਕਨਾ, ਸੰਯੁਕਤ ਹੋ ਸਕਨਾ, ਲਗ ਸਕਨਾ 
“ਜੋੜੀ ਜੁੜੈ ਨ ਤੋੜੀ ਤੂਟੈ ਜਬ ਲਗੁ ਹੋਇ ਬਿਨਾਸੀ। ” 
- ਗਉ ਕਬ, ੫੨, ੩:੧ (334) 


“ਹਰਿ ਜੂ ਰਾਖਿ ਲੇਹੁ ਪਤਿ ਮੇਰੀ। ” 
- ਜੈਤ ੯, ੨, ੧":੧ (703) 
ਸ਼ਰਤ ਲਾ ਕੇ/ਦਾਅ ਉਪਰ ਲਾ ਕੇ ਖੇਡੀ ਜਾਣ ਵਾਲੀ ਖੇਡ 
“ਹਾਰ ਜੂਆਰ ਜੂਆ ਬਿਧੇ ਇੰਦੀ ਵਸਿ ਲੈ ਜਿਤਨੋ। ” 
- ਗਉ ੫, ੧੪੮", ੧:੩ (212) 
ਜੂਆ ਖੇਡਨ ਵਾਲਾ, ਜੁਆਰੀ, ਜੂਏ ਬਾਜ਼ 
“ਜਿਉ ਜੂਆਰ ਬਿਸਨੁ ਨ ਜਾਇ। ” 
- ਬਿਲਾ ੫, ਅਸ ੨, ੮:੫ (838) 
ਹੋਰ ਰੂਪ: 


ਜੂਆਰੀ - 
“ਐਸਾ ਜਗੁ ਦੇਖਿਆ ਜੂਆਰੀ। ” 


- ਗਉਂ ੧, ਅਸ ੪, ੧":੧ (222) 


“ਅਨਾਥ ਕੇ ਨਾਥੇ ਸੁਬ ਕੈ ਸਾਥੇ ਜਪਿ ਜੂਐ ਜਨਮੁ ਨ ਹਾਰੀਐ। ” (ਭਾਵ ਅਜਾਂਈ 
ਹੀ) 





1684 


- ਸਿਰੀ ੫, ਛੰਤ ੩, ੨:੫ (80) 
““ਜੂਐ ਖੇਲਣੁ ਕਾਚੀ ਸਾਰੀ। ” (ਜੂਏ ਦੇ ਖੇਡਣ ਵਾਲਾ) 
- ਗਉ ੧, ਅਸ ੩, ੪:੩ (222) 


ਜੁੂਆਂ 
““ਮਲੂ ਜੂਈ ਭਰਿਆ ਨੀਲਾ ਕਾਲਾ ਖਿਧੋਲੜਾ ਤਿਨਿ ਵੇਮੁਖਿ ਵੇਮੁਖੈ ਨੋ ਪਾਇਆ। ” 
- ਗਉਂ ੪, ਵਾਰ ੧੨ਸ, ੪, ੧:੧ (306) 

ਵੇਖੋ “ਜੂਆ” ਸ਼ਰਤ/ਦਾਅ ਲਾ ਕੇ ਖੇਡੀ ਜਾਣ ਵਾਲੀ ਖੇਡ ਵਿਚ 
“ਗੁਣ ਗਾਵਤ ਧਿਆਵਤ ਸੁਖ ਸਾਗਰ ਜੂਏ ਜਨਮੁ ਨ ਹਾਰੇ। ” (ਭਾਵ ਵਿਅਰਥ) 

- ਗਉਂ ੫, ੧੩੮", ੩:੨ (210) 
ਸਾਰਾ, ਸਭ (ਮਹਾਨਕੋਸ਼) ਖੁਲ੍ਹੀ ਧਰਤੀ ਜਿਥੇ ਪਸ਼ੂ ਚਰਦੇ ਹਨ (ਸ਼ਬਦਾਰਥ, ਨਿਰਣੇ , 
ਦਰਪਣ) 
“ਰਾਮ ਰੰਗਿ ਰਾਤੇ ਦਾਸ ਨਾਨਕ ਮਉਲਿਓ ਮਨੁ ਤਨੁ ਜੂਹ । ” 

= ਸਾਰ ੫. ੯੫, ੨੧੨ (1227) 


““ਦਾਗੇ ਹੋਹਿ ਸੁ ਰਨ ਮਹਿ ਜੂਝਹਿ ਬਿਨੁ ਦਾਗੇ ਭਗਿ ਜਾਈ। ” 
- ਰਾਮ ਕਬ, ੪, ੩:੧ (970) 


“ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ।” 
- ਮਾਰ ਕਬ, ੧੦, ੧:੨ (1105) 


“ਮਨ ਸਿਉ ਜੂਝਿ ਮਰੈ ਪ੍ਰਭੁ ਪਾਏ ਮਨਸਾ ਮਨਹਿ ਸਮਾਏ। ? 
- ਆਸਾ ੧, ੧੬, ੪੧ (353) 


“ਕਾਮ ਕਰੋਧੁ ਨਗਰ ਮਹਿ ਸਬਲਾ ਨਿਤ ਉਠਿ ਉਠਿ ਜੂਝੁ ਕਰੀਜੈ। ” (ਯੁੱਧ) 
- ਕਲਿ ੪, ੫, ੨੯੧ (1326) 


ਜੁਝੈ - 
“ਸੋ ਹਰਿ ਸਰਣਾਈ ਛੁਟੀਐ ਜੋ ਮਨ ਸਿਉ ਜੁਝੈ। ” (ਯੁਧ ਕਰਦਾ ਹੈ) 
- ਮਾਰੂ ੩, ਵਾਰ ੧੧:੪ (1090) 
ਜੂਠਾ ਪਦਾਰਥ, ਜੂਠੇ ਪੱਤਲ/ਥਾਲੀ 
“ਜਿਉ ਕੁਕਰ ਜੁਠਨ ਮਹਿ ਪਾਇ। ” 
ਰਾਜਾ - ਗਉ ੫, ਅਸ ੧੦, ੧:੨ (10) 
“ਜੁਠਨ ਜੁਠਿ ਪਈ ਸਿਰ ਉਪਰਿ ਖਿਨੁ ਮਨੂਆ ਤਿਲੁ ਨ ਡੁਲਾਵੈਗੋ । ” 
ਹਾ ੍‌੍ ੍‌੍ - ਕਾਨ ੪, ਅਸ ੨, ੭:੨ (1309) 


ਅਪਵਿੱਤਰ, ਖਾਧੇ ਵਿਚੋ ਬਚਿਆ ਹੋਇਆ; ਜੂਠ 





1685 


“ਸਿਰੁ ਖੋਹਾਇ ਪੀਅਹਿ ਮਲਵਾਣੀ ਜੂਠਾ ਮੰਗਿ ਮੰਗਿ ਖਾਹੀ। ” 
- ਮਾਝ ੧, ਵਾਰ ੨੬ਸ, ੧, ੧੧ (149) 
“ਜੂਠੇ ਜੂਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰੁ । ” (ਜੂਠ) 
- ਆਸਾ ੧, ਵਾਰ ੧੭ਸ, ੧, ੨:੨ (472) 
“ਮਾਤਾ ਜੂਠੀ ਪਿਤਾ ਭੀ ਜੂਠਾ ਜੂਠੇ ਹੀ ਫਲ ਲਾਗੇ। ” (ਅਪਵਿੱਤਰ) 
- ਬਸੰ ਕਬ, ੭, ੧:੧ (1195) 


੪੪ ₹ 


ਨੌ ਨਾਮੁ ਕਰਤ ਖਟ ਕਰਮਾ ਅੰਤਰਿ ਲੋਭ ਜੂਠਾਨ। ” 
- ਸਾਰ ੫, ੨, ੧:੧ (1202) 
ਹੋਰ ਰੂਪ: 
ਜੂਠਾਨੈ - 
“ਖੋਟੇ ਠਵਰ ਨ ਪਾਇਨੀ ਰਲੇ ਜੂਠਾਨੈ । ” (ਜੂਠਿਆਂ/ਕਪਟੀਆਂ ਨਾਲ) 


- ਆਸਾ ੧, ਅਸ ੧੦, ੪੨੨ (421) 


- ਦੇਵ ੪, ੫, ੧੧ (528) 


“ਨਾਮੁ ਤੇਰੋ ਤਾਗਾ ਨਾਮੁ ਫੂਲ ਮਾਲਾ ਭਾਰ ਅਠਾਰਹ ਸਗਲ ਜੂਠਾਰੇ । ” 
- ਧਨਾ ਰਵਿ, ੩, ੩:੧ (694) 


(1) ਜੂਠ, ਅਪਵਿੱਤਰ ਵਸਤ 
“ਮਨਿ ਜੂਠੈ ਤਨਿ ਜੂਠਿ ਹੈ ਜਿਹਵਾ ਜੂਠੀ ਹੋਇ। ” 
- ਸਿਰੀ ੧, ਅਸ ੫, ੧:੧ (55) 
(2) ਅਪਵਿੱਤਰਤਾ, ਜੂਠਾ ਪਣ 
“ਬਹਰਿ ਮਲੁ ਧੋਵੈ ਮਨ ਕੀ ਜੂਠਿ ਨ ਜਾਏ।” 
ਰੇ - ਸਿਰੀ ੪, ਵਾਰ ੧੪ਸ, ੩, ੩:੪ (88) 


“ਮਨਿ ਜੂਠੈ ਤਨਿ ਜੂਠਿ ਹੈ ਜਿਹਵਾ ਜੂਠੀ ਹੋਇ। ” 
- ਸਿਰੀ ੧, ਅਸ ੫, ੧੧ (56) 
ਭੈੜਾ/ਅਪਵਿੱਤਰ ਕੰਮ, ਕੁਕਰਮ 


“ਮਨ ਕੀ ਜੂਠੀ ਜੂਠੁ ਕਮਾਵੈ । ” 
- ਮਾਰੂ ੩, ਸੋਲਾ ੪, ੬:੨(1047) 


“ਜੂਠੇ ਜੂਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰੁ । ” 
- ਆਸਾ ੧, ਵਾਰ ੧੭ਸ ੨, ੨੨ (472) 


ਹੋਰ ਰੂਪ: 





1686 


- ਆਸਾ ੧, ਵਾਰ ੧੬ਸ, ੧, ੨੧੦ (472) 


“ ਸਤਿਗੁਰਿ ਥੇਮਾ ਤਾਣਿਆ ਜੁਗ ਜੂਥ ਸਮਾਣੇ। ”” 
- ਸਵ ੪, ਕਲ ੧੨੧ (1398) 


“ਕੋਟਿ ਜਨਮ ਭਰਮਹਿ ਬਹੁ ਜੂਨਾ। ” 
- ਗਉਂ ੫, ੧੪੭, ੧":੨ (195) 


“ਚਿਤਿ ਨ ਆਇਓ ਪਾਰਬ੍ਰਹਮ ਤਾ ਸਰਪ ਕੀ ਜੂਨਿ ਗਇਆ। ” 
- ਸਿਰੀ ੫, ਅਸ ੨੬, ੬:੪ (70) 
“ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ। ” 
- ਸਲੋ ੩, ੪੭:੨ (1418) 
ਹੋਰ ਰੂਪ: 
“ਬਿਖਿਆ ਮਾਤੇ ਕਿਛੁ ਸੂਝੈ ਨਾਹੀ ਫਿਰਿ ਫਿਰਿ ਜੂਨੀ ਆਵਣਿਆ। ” (ਜਨਮ ਵਿਚ) 
- ਮਾਝ ੩, ਅਸ ੩੧, ੧੩ (128) 
“ਜੋ ਜੋ ਜੁਨੀ ਆਇਓ ਤਿਹ ਤਿਹ ਉਰਝਾਇਓ ਮਾਣਸ ਜਨਮੁ ਸੰਜੋਗਿ ਪਾਇਆ। ”? 
੍‌ - ਧਨਾ ੫, ਅਸ ੧, ੧:੧ (686) 


(1) ਜਨਮ, ਵੇਖੋ “ਜੂਨਿ” 
(2) ਯੋਨੀ, ਭਗ, ਜੀਵਾਂ ਦੀ ਉਤਪਤੀ ਦਾ ਸਥਾਨ 
“ਭਾਗਹੀਨ ਸਤਿਗੁਰੁ ਨਹੀ ਪਾਇਆ ਮਨਮੁਖੁ ਗਰਭ ਜੂਨੀ ਨਿਤਿ ਪਉਦਾ ਜੀਉ। ”” 
- ਮਾਝ ੪, ੫. ੩:੩ (95) 
“ਸਾਚੈ ਨਾਮਿ ਸੁਖੁ ਹੋਈ ਮਰੈ ਨ ਕੋਈ ਗਰਭਿ ਨ ਜੂਨੀ ਵਾਸਾ। ” (ਗਰਭ ਜੋਨੀ ਵਿਚ 
ਵਾਸਾ ਭਾਵ ਮੁੜ ਮੁੜ ਜਨਮ ਨਹੀਂ ਹੁੰਦਾ) 
- ਸੂਹੀ ੩, ਛੰਤ ੩, ੨:੩ (769) 


“ਚੂਧੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ। ” 
- ਜਪੁ ੧, ੧੨ (1) 


“ਮਤੀ ਦੇਵੀ ਦੇਵਰ ਜੇਸਟ। ” (ਭਾਵ ਗਿਆਨ ਇੰਦੀਆਂ) 
- ਅਸ ੫, ੩. ੪੯੨ (371) 


“ਜੇਹ ਹੀਐ ਅਹੰਬੁਧਿ ਬਿਕਾਰਾ। ”? 
- ਗਉਂ ੫. ਬਾਅ ੪੭:੬ (260) 





16887 


“ਜੇਹ ਰਸਨ ਚਾਖਿਓ ਤੇਹ ਜਨ ਤ੍ਰਿਪਤਿ ਅਘਾਏ । ”” (ਜਿੰਨਾਂ ਨੇ ਜੀਭ ਨਾਲ ਚੱਖਿਆ 
ਹੈ) 
- ਸਮੁ ੫, ੬:੪ (1386) 


“ਜੇਂਹ ਕਾਰਜਿ ਰਹੈ ਓਲ੍ਹਾ ਸੋਇ ਕਾਮੁ ਨ ਕਰਿਆ। ” 
- ਆਸਾ ੫, ੧੫੨, ੨:੩ (408) 


“ਲਿਖਿਅੜਾ ਸਾਹਾ ਨਾ ਟਲੈ ਜੇਹੜਾ ਪੁਰਬਿ ਕਮਾਇਆ। ”” 
- ਵਡ ੧, ਅਲਾ ੫, ੩:੨ (582) 
“ਨਾਨਕ ਹਉਮੈ ਮਾਰੀਐ ਸਚੇ ਜੇਹੜਾ ਸੋਇ। ” (ਉਹ ਸਚੇ ਵਰਗਾ ਹੈ) 
- ਮਾਰੂ ੧, ਅਸ ੧੦, ੮:੨ (1015) 
(1) ਜੇਹੋ ਜਿਹਾ, ਜਿਵੇ ਦਾ, ਜਿਸ ਤਰਾਂ ਦਾ 
“ਜੇਹਾ ਸਤਿਗੁਰੁ ਕਰਿ ਜਾਣਿਆ ਤੇਹੋ ਜਿਹਾ ਸੁਖੁ ਹੋਇ। ” 
- ਸਿਰੀ ੩, ੪੪, ੪:੧ (30) 
“ਕਰਮ ਧਰਤੀ ਸਰੀਰੁ ਕਲਿਜੁਗ ਵਿਚਿ ਜੇਹਾ ਕੋ ਬੀਜੇ ਤੇਹਾ ਕੋ ਖਾਏ। ”” 
- ਗਉ ੪, ਵਾਰ ੧੫ਸ, ੪, ੧:੫ (308) 


“ਜੇਹੀ ਸੁਰਤਿ ਤੇਹਾ ਤਿਨ ਰਾਹੁ। ” (ਜੇਹੋ ਜਿਹੀ) 
- ਸਿਰੀ ੧, ੩੦, ੧:੩ (24) 
(2) ਵਰਗਾ 
“ਭੈਣ ਭਾਈ ਸਭਿ ਸਜਣਾ ਤੁਧੁ ਜੇਹਾ ਨਾਹੀ ਕੋਇ ਜੀਉ। ” 
- ਸਿਰੀ ੫, ਅਸ ੨੯, ੧:੩ (73) 


- ਮਾਝ ੩, ਅਸ ੬, ੭੧ (112) 


“ਸਚੁ ਜਿ ਮੰਗਹਿ ਦਾਨੁ ਸਿ ਤੁਧੈ ਜੇਹਿਆ। ”?” 


- ਮਾਝ ੧, ਵਾਰ ੨੬੩ (150) 
ਜੇਹੀ - 
“ਤੂ ਠਾਕਰੋ ਬੈਰਾਗਰੋ ਮੈ ਜੇਹੀ ਘਣ ਚੇਰੀ ਰਾਮ।” (ਜਿਹੀ, ਵਰਗੀ) 

- ਸੂਹੀ ੫, ਛੱਤ ੪, ੧:੧ (779) 
ਜੇਹੀਆ - 
“ਯਾਰ ਵੇ ਪ੍ਰਿਅ ਹਭੇ ਸਖੀਆ ਮੂ ਕਹੀ ਨ ਜੇਹੀਆ। ” (ਵਰਗੀ) 

- ਜੈਤ ੫, ਛੰਤ ੧, ੨:੧ (703) 
“ਤਉ ਭਾਵਨਿ ਤਉ ਜੇਹੀਆ ਮੂ ਜੇਹੀਆ ਕਿਤੀਆਹ। ”” 





1688 


- ਮਾਰੂ ੧, ਅਸ ੯, ੮:੧ (1015) 
ਜੇਹੇ - 
“ਜੋ ਤੁਧੁ ਸੇਵਹਿ ਸੇ ਤੁਧ ਹੀ ਜੇਹੇ ਨਿਰਭਉ ਬਾਲ ਸਖਾਈ ਹੇ । ? 
- ਮਾਰੂ ੧, ਸੋਲਾ ੨, ੪:੩ (1021) 
ਜੇਹੇ - 
“ਜੇਹਾ ਕੀਤੋਨੁ ਤੇਹਾ ਹੋਆ ਜੇਹੇ ਕਰਮ ਕਮਾਇ। ? (ਜਿਸ ਤਰਾਂ ਦਾ) 
- ਸਿਰੀ ੩, ੫੦, ੩:੩ (33) 
“ਓਹਿ ਜੇਰੈ ਵਣਜਿ ਹਰਿ ਲਾਇਆ ਫਲੁ ਤੇਹਾ ਤਿਨ ਪਾਇਆ। ?” 
- ਗਉਂ ੪, ੪੫, ੩:੨ (165) 


“ਅਉਖਧ ਮੰਤ੍ਰ ਮੂਲੁ ਮਨ ਏਕੈ ਜੇਕਰਿ ਦ੍ਰਿੜੁ ਚਿਤੁ ਕੀਜੈ ਰੇ। ” 
- ਗਉ ੧, ੧੬, ੧:੧ (156) 


“ਲੋਭੀ ਕਾ ਵੇਸਾਹੁ ਨ ਕੀਜੈ ਜੇਕਾ ਪਾਰਿ ਵਸਾਇ। ”” 
- ਸਲੋ ੩, ੪੦੧ (1417) 


੮੮੮੮ (ਅ. ਜਿਜੀਆ) ਮੁਸਲਮਾਨ ਰਾਜ ਵਿਚ ਗੈਰ ਮੁਸਲਮਾਨਾਂ ਉਪਰ ਲਾਇਆ ਟੈਕਸ 
“ਜੇਜੀਆ ਡੰਨੁ ਕੋ ਲਏ ਨ ਜਗਾਤਿ। ”? 


- ਆਸਾ ੫. ਅਸ ੧, ੫:੧ (430) 


(1) ਪਤੀ ਦਾ ਵਡਾ ਭਰਾ, ਹੋਰ ਵੇਖੋ “ਜੇਠੋ ? 
“ਸਾਸੁ ਕੀ ਦੁਖੀ ਸਸੁਰ ਕੀ ਪਿਆਰੀ ਜੇਠ ਕੇ ਨਾਮਿ ਡਰਉ ਰੇ। ” (ਭਾਵ ਜਮ) 
- ਆਸਾ ਕਬ, ੨੫, ੧੧ (482) 
(2) ਬਿਕਰਮੀ ਸੰਮਤ ਦਾ ਤੀਜਾ ਮਹੀਨਾ, ਹੋਰ ਵੇਖੋ “ਜੇਠਿ”, “ਜੇਠੁ ? 
“ਗੀਖਮ ਰੁਤਿ ਅਤਿ ਗਾਖੜੀ ਜੇਠ ਅਖਾੜੈ ਘਾਮ ਜੀਉ। ?” 
- ਰਾਮ ੫, ਰੁਤੀ ੩:੧ (928) 


“ਸਗਲ ਸੰਤੋਖੀ ਦੇਰ ਜੇਠਾਨੀ। ” (ਆਸਾ ਤ੍ਰਿਸ਼ਨਾ) 
- ਆਸਾ ੫, ੩, ੩੪ (371) 


“ਹਰਿ ਜੇਠਿ ਜੁੜੰਦਾ ਲੋੜੀਐ ਜਿਸੁ ਅਗੈ ਸਭਿ ਨਿਵੰਨਿ। ? 
- ਮਾਝ ੫, ਬਾਰਾ ੪:੧ (134) 


“ਲਹੁਰੀ ਸੰਗਿ ਭਈ ਅਬ ਮੇਰੈ ਜੇਠੀ ਅਉਰੁ ਧਰਿਓ। ” 
- ਆਸਾ ਕਬ, ੩੨, ੨੨ (484) 


“ਹਰਿ ਜੇਠੁ ਰੰਗੀਲਾ ਤਿਸੁ ਧਣੀ ਜਿਸ ਕੈ ਭਾਗੁ ਮਥੰਨਿ। ” 





1689 


- ਮਾਝ ੫. ਬਾਰਾ ੪:੯ (134) 


“ਸਸੁ ਵਿਰਾਇਣਿ ਨਾਨਕ ਜੀਉ ਸਸੁਰਾ ਵਾਦੀ ਜੇਠੋ ਪਉ ਪਉ ਲੂਹੈ। ” (ਭਾਵ ਜਮ 
ਰਾਜ) 
- ਰਾਮ ੫. ਵਾਰ ੧੩ਸ, ੫. ੨੧ (963) 


“ਫਰੀਦਾ ਖਾਕੁ ਨ ਨਿੰਦੀਐ ਖਾਕੂ ਜੇਡੁ ਨ ਕੋਇ। ?” 
੍‌੍ - ਸਲੋ ਫਰ, ੧੭੨੧ (1378) 
(ਸੰ.?) ਜਿੰਨਾਂ ਵਿਚ 
“ਸੁੰਦਰ ਮੰਦਰ ਸੈਣਹ ਜੇਣ ਮਧੂ ਹਰਿ ਕੀਰਤਨਹ। ”” 
- ਗਾਥਾ ੫, ੧੨੧ (1360) 
(2) ਕੇ 
“ਪਤ ਭੁਰਿ ਜੇਣ ਝੜੀਯੰ ਨਹ ਜੜੀਅੰ ਪੇਡ ਸੰਪਤਾ। ” (ਭੁਰ ਕੇ) 


(1) ਜਿਤਨੀ, ਜਿਤਨੇ 
“ਸਭਸੈ ਦੇ ਦਾਤਾਰੁ ਜੇਤ ਉਪਾਰੀਐ। ”” 
- ਗੂਜ ੫, ਵਾਰ ੧:੪ (518) 
“ਸੁਰਿ ਨਰ ਗਣ ਗੰਧੂਬ ਜਸੁ ਗਾਵਹਿ ਸਭ ਗਾਵਤ ਜੇਤ ਉਪਾਮ। ? 
- ਬੈਰ ੪, ੧, ੨੧ (719) 
(2) ਜਿੰਨ੍ਹਾਂ ਨਾਲ 
“ਚਰਨ ਭਏ ਸੰਤ ਬੋਹਿਥਾ ਤਰੇ ਸਾਗਰੁ ਜੇਤ। ? 
- ਬਿਲਾ ੫, ੩੯, ੧:੧ (810) 


“ਰੋਵਣ ਵਾਲੇ ਜੇਤੜੇ ਸਭਿ ਬੰਨਹਿ ਪੰਡ ਪਰਾਲਿ। ” 
- ਸਿਰੀ ੧, ੩, ੨:੩ (15) 
(1) ਜਿਤਨਾ ਵੀ, ਜੋ ਕੁਝ ਵੀ 
“ਜੇਤਾ ਕੀਤਾ ਤੇਤਾ ਨਾਉ। ” 
- ਜਪੁ ੧, ੧੯:੧੦ (4) 


“ਤਿਸੁ ਵਿਣੁ ਸਭੁ ਅਪਵਿਤ੍ਰ ਹੈ ਜੇਤਾ ਪੈਨਣੁ ਖਾਣੁ। ” 


- ਸਿਰੀ ੧, ੫, ੪:੨ (16) 
“ਜੇਤਾ ਬੋਲਣੁ ਤੇਤਾ ਗਿਆਨੈ। ”” (ਜੋ ਕੁਝ ਵੀ) 

- ਗਉ ੫, ੩, ੨:੨ (236) 
ਹੋਰ ਰੂਪ: 
ਜੇਤੀ - 
“ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ। ”! (ਜਿਤਨੀ ਵੀ) 

- ਜਪੁ ੧, ੬5੨ (2) 

ਜੇਤੀਆਂ - 





1690 


“ਓਹੁ ਜਾਣੈ ਜੇਤੀਆ ਮੁਹਿ ਖਾਇ। ? (ਜਿਤਨੀਆਂ ਕੁ) 
-ਜਪੁ ੧, ੨੫:੧੩ (5) 
(2) ਜਿਤਣ ਵਾਲਾ 
“ਨਾਨਕ ਸਗਲ ਸ੍ਰਿਸਟਿ ਕਾ ਜੇਤਾ। ” 
- ਗਉ ੫. ਸੁਖ ੨੨, ੧:੧੦ (292) 


“ਮਨੂਆ ਅਸਥਿਰੁ ਬੈਲੁ ਮਨੁ ਜੋਵਹੁ ਹਰਿ ਸਿੰਚਹੁ ਗੁਰਮਤਿ ਜੇਤੁ । ” 
- ਆਸਾ ੪, ੬੧, ੩੨ (368) 


ਜਿਤਨੇ 
“ਏਕਾ ਸੁਰਤਿ ਜੇਤੇ ਹੈ ਜੀਅ। ? 


- ਸਿਰੀ ੧, ੩੦, ੧:੧ (24) 


“ਬੁਰਾ ਨਹੀ ਸਭੁ ਭਲਾ ਹੀ ਹੈ ਰੇ ਹਾਰ ਨਹੀ ਸਭ ਜੇਤੈ । ” 
- ਕਾਨ ੫, ੨੨, ੧੨ (1302) 


“ਨਾਮ ਬਿਨਾ ਜੇਤੋ ਲਪਟਾਇਓ ਕਛੂ ਨਹੀ ਨਾਹੀ ਕਛੁ ਤੇਰੋ । ” 
- ਕਾਨ ੫, ੨੫, ੧੨੧ (1302) 


“ਜੇਨ ਕੇਨ ਪਰਕਾਰੇ ਹਰਿ ਹਰਿ ਜਸੁ ਸੁਨਹੁ ਸੁਵਨ। ” (ਜਿਸ ਕਿਸ ਤਰਾਂ) 
- ਆਸਾ ੫. ਛੰਤ ੮, ੪:੨ (458) 
“ਜਜੇਨ ਕਲਾ ਧਾਰਿਓ ਆਕਾਸੰ ਬੈਸੰਤਰੰ ਕਾਸਟ ਬੇਸਟੰ। ” (ਜਿਸ ਨੇ) 
- ਸਸ ੫, ੫੩੯੧ (1359) 
“ਮਾਂਧਾਤਾ ਗੁਣ ਰਵੈ ਜੇਨ ਚਕ੍ਰਵੈ ਕਹਾਇਓ। ” (ਜਿਹੜਾ) 
- ਸਵ ੧, ੧੦੪੨ (1390) 
“ਤਿਤੁ ਨਾਮਿ ਰਸਿਕੁ ਨਾਨਕੁ ਲਹਣਾ ਥਪਿਓ ਜੇਨ ਸਬ ਸਿਧੀ। ” 
- ਸਵ ੩, ੧:੩ (1392) 


(1) ਹੇਠਾਂ, ਥਲੇ 
“ਹਮ ਜੇਰ ਜਿਮੀ ਦੁਨੀਆ ਪੀਰਾ ਮਸਾਇਕਾ ਰਾਇਆ। ” 

- ਮਾਝ ੧, ਵਾਰ ੧੩ਸ, ੧, ੧੧ (143) 
“ਨ ਸਪਤ ਜੇਰ ਜਿਮੀ। ” (ਥਲੇ) 

- ਮਾਝ ੧, ਵਾਰ ੧੩ਸ, ੧, ੩:੨ (144) 
(2) ਜੇਰਜ, ਝਿੱਲੀ ਵਿਚੋ” ਪੈਦਾ ਹੋਏ 
“ਅਅੰਡ ਬਿਨਾਸੀ ਜੇਰ ਬਿਨਾਸੀ ਉਤਭੁਜ ਸੇਤ ਬਿਨਾਧਾ। ” 

- ਸਾਰ ੫, ੬, ੨੧ (1204) 


“ਅਅੰਡਜ ਜੇਰਜ ਉਤਭੁਜਾਂ ਖਾਣੀ ਸੇਤ ਜਾਂਹ। ”” 
- ਆਸਾ ੧, ਵਾਰ ੮ਸ, ੧, ੧:੩ (467) 





16891 


ਜਿਵੇਂ, ਜਿਸ ਵਾਂਗ 
“ਓਹੁ ਜੇਵ ਸਾਇਰ ਦੇਇ ਲਹਰੀ ਬਿਜੁਲ ਜਿੰਵੈ ਚਮਕਏ । ” 
- ਆਸਾ ੧, ਛੰਤ ੫, ੧:੪ (439) 


“ਸੁਰ ਤੇਤੀ ਸਉ ਜੇਵਹਿ ਪਾਕ। ” 
- ਭੈਰ ਕਬ, ਅਸ ੨, ੨੧੨ (1163) 


“ਰਾਮ ਤੁਮ ਆਪੇ ਆਪਿ ਆਪਿ ਪੁਭੁ ਠਾਕੁਰ ਤੁਮ ਜੇਵਡ ਅਵਰੁ ਨ ਦਾਤੇ । ” 
- ਗਉਂ ੪, ੫੪, ੪:੧ (169) 


“ਤੇਰੇ ਮੁੰਧ ਕਟਾਰੇ ਜੇਵਡਾ ਤਿਨਿ ਲੋਭੀ ਲੋਭ ਲੁਭਾਇਆ। ”” 
- ਵਡ ੧, ੩, ੧੨ (557) 


- ਜਪੁ ੧, ੨੪੧੧੫ (5) 
“ਗੁਰ ਸੇਵੇ ਜੇਵਡੁ ਹੋਰੁ ਲਾਹਾ ਨਾਹੀ। ” 
- ਮਾਰੂ ੩, ਸੋਲਾ ੧੮, ੬:੧ (1062) 


(2) ਵਰਗਾ 
“ਨਾਨਕ ਗੁਰੁ ਪਾਇਓ ਵਡਭਾਗੀ ਤਿਸੁ ਜੇਵਡੁ ਅਵਰੁ ਨ ਕੋਈ। ” 
- ਸੋਰ ੫, ੩੯, ੨੨ (619) 


“ਚਹੁ ਦਿਸ ਪਸਰਿਓ ਹੈ ਜਮ ਜੇਵਰਾ। ? 
- ਸੋਰ ਕਬ, ੧, ੧":੨ (654) 
ਹੋਰ ਰੂਪ: 
ਜੇਵਰੀ - 
“ਮੋਹ ਕੀ ਜੇਵਰੀ ਬਾਧਿਓ ਚੋਰ। ? 
- ਗਉ ੫, ੧੨੪, ੧੨ (190) 


ਪਿ < 


ਮੋਟਾ ਰੱਸਾ, ਬੰਧਨ, ਫਾਹੀ 
“ਜਮ ਕਾ ਗਲਿ ਜੇਵੜਾ ਨਿਤ ਕਾਲ ਸੰਤਾਵੈ । ” 
- ਗਉ ੩, ਅਸ ੪, ੪:੨ (231) 


ਹੋਰ ਰੂਪ: 
ਜੇਵੜੀ - 
“ਗੁਰਿ ਕਟੀ ਮਿਹਡੀ ਜੇਵੜੀ। ” (ਫਾਹੀ) 


- ਸਿਰੀ ੪, ਅਸ ੨੯, ੨੧੨ (74) 
ਜੇਵੜੀਆਂ - 





1692 


“ਕਿਊ ਖੂਲੈ ਗਲ ਜੇਵੜੀਆ ਜੀਉ ਬਿਨੁ ਗੁਰ ਅਤਿ ਪਿਆਰੇ। ” 
- ਗਉ ੧. ਛੰਤ ੨, ੩:੨ (243) 


“ਸੁਚਾ ਹੋਇ ਕੈ ਜੇਵਿਆ ਲਗਾ ਪੜਣਿ ਸਲੋਕੁ । ”” 
- ਆਸਾ ੧, ਵਾਰ ੧੯ਸ, ੧, ੧੩ (473) 


ਵਾਂਗ, ਵਰਗਾ 
“ਪਿਯੂ ਦਾਦੇ ਜੇਵਿਹਾ ਪੋਤਾ ਪਰਵਾਣੁ । ” 


- ਰਾਮ ਬਸ, ਵਾਰ ੬੨ (968) 


“ਫਲੁ ਤੇਵੇਹੋ ਪਾਈਐ ਜੇਵੇਹੀ ਕਾਰ ਕਮਾਈਐ। ” 
- ਆਸਾ ੧, ਵਾਰ ੧੦੦੩ (468) 
ਹੋਰ ਰੂਪ: 
ਜੇਵੇਹੇ - 
“ਜੇਵੇਹੇ ਕਰਮ ਕਮਾਵਦਾ ਤੇਵੇਹੇ ਫਲਤੇ। ” 
- ਗਉਂ ੪, ਵਾਰ ੩੨:੧ (317) 


(1) ਜਿਸ 
“ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ । ”” 
- ਗਉ ੧, ਸੋਹ ੧, ੧:੧ (12) 
“ਜੈ ਕਾਰਣਿ ਤਟਿ ਤੀਰਥ ਜਾਹੀ। ” 
- ਗਉ ੧, ੪, ੩:੧ (152) 
ਹੋਰ ਰੂਪ: 
ਜੈ' - 
“ਸੋ ਸਾਂਈ ਜੈ ਵਿਸਰੈ ਨਾਨਕ ਸੋ ਤਨੁ ਖੇਹ। ” (ਜਿਸ ਨੂੰ) 
-ਜੈਤ ੫, ਵਾਰ ੬ਸ, ੫, ੨੨ (707) 
(2) ਜਿਤ ਦਾ ਨਾਹਰਾ, ਚੜ੍ਹਦੀ ਕਲਾ ਦੀ ਰੌ 
“ਜੈ ਜੈ ਸਬਦੁ ਅਨਾਹਦੁ ਵਾਜੈ। ”” 
- ਗਉਂ ੫. ਸੁਖ ੨੪, ੩:੭ (295) 
(3) ਸ਼ੋਭਾ, ਵਡਿਆਈ, ਪ੍ਰਸੰਸਾ, ਆਦਰ ਸਤਿਕਾਰ 
“ਜਨ ਨਾਨਕ ਹਰਿ ਹਿਰਦੈ ਸਦ ਧਿਆਵਹੁ ਤਾ ਜੈ ਜੈ ਕਰੇ ਸਭੁ ਕੋਇ। ? 
- ਆਸਾ ੪, ੬੨, ੪੧੨ (368) 
“ਜੈ ਜਗਦੀਸ ਪਰਮ ਗਤਿ ਸਰਣਾ। ” (ਜੈ ਹੋਵੇ, ਆਸ਼ੀਰਵਾਦ) 
- ਆਸਾ ੧, ਅਸ ੪, ੩੨ (413) 
(4) ਜਿਤ 
“ਜਾ ਕੇ ਭਗਤ ਕਉ ਸਦਾ ਜੈ। ?” 
- ਬਸੰ ੫, ੫, ੩:੪ (1181) 


(1) ਜਿਸ ਪ੍ਰਕਾਰ ਦਾ, ਜਿਸ ਤਰਾਂ ਦਾ 





1693 


“ਜੈਸਾ ਬੀਜਹਿ ਤੈਸਾ ਖਾਸਾ। ”” 
- ਗਉਂ ੫, ੭੧", ੩:੩ (176) 
ਹੋਰ ਰੂਪ: 
ਜੈਸੀ - 
“ਤੈਸੀ ਵਸਤੁ ਵਿਸਾਹੀਐ ਜੈਸੀ ਨਿਬਹੈ ਨਾਲਿ। ” (ਜਿਸ ਤਰਾਂ ਦੀ) 
- ਸਿਰੀ ੧, ੨੩, ੧੨ (22) 
(2) ਵਰਗਾ 
“ਕਨਕ ਕਟਿਕ ਜਲ ਤਰੰਗ ਜੈਸਾ। ” 
- ਸਿਰੀ ਰਵਿ, ੧, ੧੨ (93) 
“ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ। ”? 
- ਗਉ ੧, ੧੮, ੧:੨ (156) 
ਹੋਰ ਰੂਪ: 
ਜੈਸੀ - 
“ਤਿਨ ਹੀ ਜੈਸੀ ਥੀ ਰਹਾ ਸਤਸੰਗਤਿ ਮੇਲਿ ਮਿਲਾਇ। ” 
- ਸਿਰੀ ੩, ੬੧, ੧:੪ (38) 
ਜੈਸੇ - 
“ਹਮ ਜੈਸੇ ਅਪਰਾਧੀ ਅਵਰੁ ਕੋਈ ਰਾਖੈ ਜੈਸੇ ਹਮ ਸਤਿਗੁਰਿ ਰਾਖਿ ਲੀਏ 
ਛਡਾਇ। ”” 
- ਗਉਂ ੪, ੪੯, ੩:੨ (167) 
(ਦੂਜੇ ਜੈਸੇ ਦੇ ਅਰਥ ਜਿਵੇ, ਜਿਸ ਤਰ੍ਹਾਂ ਹੈ) 
(3) ਜਿਸ ਤਰ੍ਹਾ ਦੀ ਸੂਰਤ, ਜਿਹਾ 
“ਜੈਸਾ ਸੈਵੇ ਤੈਸੋ ਹੋਇ। ” 
- ਗਉਂ ੧, ਅਸ ੭, ੪:੩ (224) 
“ਜੈਸਾ ਸਾ ਤੈਸਾ ਦ੍ਰਿਸਟਾਨਾ। ”” 
- ਗਉ ੫. ਸੁਖ ੧੪, ੮:੬ (282) 
(4) ਜਿਵੇ, ਜਿਸ ਪ੍ਰਕਾਰ, ਜਿਸ ਤਰਾਂ 
“ਉਘਰਿ ਗਇਆ ਜੈਸਾ ਖੋਟਾ ਢਬੂਆ ਨਦਰਿ ਸਰਾਫਾ ਆਇਆ। ” 
- ਆਸਾ ੫, ੪੨, ੩੧੯੧ (381) 
“ਜੈਸਾ ਬਾਲਕੁ ਭਾਇ ਸੁਭਾਈ ਲਖ ਅਪਰਾਧ ਕਮਾਵੈ । ? 
- ਸੋਰ ੫, ੬੨, ੨੧੧ (624) 


ਹੋਰ ਰੂਪ: 
ਜੈਸੀ - 
“ਜੈਸੀ ਧਰਤੀ ਉਪਰਿ ਮੇਘੁਲਾ ਬਰਸਤੁ ਹੈ ਕਿਆ ਧਰਤੀ ਮਧੇ ਪਾਣੀ ਨਾਹੀ। ” 
੍‌੍ - ਗਉ ੩, ੩੫, ੧:੧ (162) 
“ਜੈਸੀ ਮਛੁਲੀ ਨੀਰ ਇਕੁ ਖਿਨੁ ਭੀ ਨਾ ਧੀਰੇ ਮਨ ਐਸਾ ਨੇਹੁ ਕਰੇਹੁ । ? 
- ਆਸਾ ੫, ਛੰਤ ੪, ੨੧ (455) 


ਜੈਸੇ - 
“ਜੈਸੇ ਰੈਣਿ ਪਰਾਹੁਣੇ ਉਠਿ ਚਲਸਹਿ ਪਰਭਾਤਿ। ” 





16894 


- ਸਿਰੀ ੫, ੯੨, ੨੧ (50) 


ਸੋ ਗੁਰਿ ਉਪਦੇਸਿਆ ਮੈ ਤੈਸੋ ਕਹਿਆ ਪੁਕਾਰਿ। ? 
- ਗਉਂ ੫, ੧੫੮", ੪:੧ (214) 


“ਜੈਹਹਿ ਆਟਾ ਲੋਨ ਜਿਉ ਸੋਨ ਸਮਾਨਿ ਸਰੀਰੁ। ” 
- ਸਲੋ ਕਬ, ੧੧੬:੨ (1370) 


“ਨਾਨਕੁ ਜਨੁ ਕਹਤੁ ਬਾਤ ਬਿਨਸਿ ਜੈਹੈ ਤੇਰੋ ਗਾਤੁ । ? 
- ਜੈਜਾ ੯, ੧, ੨:੧ (1352) 


ਧੁਨੀ “ਜੈ” ਸ਼ਬਦ ਦਾ ਉਚੇ ਸੁਰ ਨਾਲ ਉਚਾਰਣ, ਇਕ ਪ੍ਰਕਾਰ ਦੀ ਸਤਿਕਾਰ 
ਭਰੀ ਬੰਧਨਾ ਵਡਿਆਈ, ਸਿਫਤ 
“ਸਿਧ ਸਮਾਧੀ ਅੰਤਰਿ ਜਾਚਹਿ ਰਿਧਿ ਸਿਧਿ ਜਾਚਿ ਕਰਹਿ ਜੈਕਾਰ। ? (ਜੈ ਹੋਵੇ, 


- ਗੂਜ ੧, ਅਸ ੨, ੬:੧ (504) 


- ਸੋਰ ੫, ੫੨, ੪:੨ (621) 


“ਪ੍ਰਗਟ ਪੁਤਾਪੁ ਵਰਤਾਇਓ ਸਭੁ ਲੋਕੁ ਕਰੈ ਜੈਕਾਰੁ ਜੀਉ। ”” 

- ਸਿਰੀ ੧, ਅਸ ੨੮, ੧੭:੩ (72) 
“ਜੈਕਾਰੁ ਕੀਓ ਧਰਮੀਆ ਕਾ ਪਾਪੀ ਕਉ ਡੰਡੁ ਦੀਓਇ। ” (ਫਤਹਿ ਕੀਤੀ, 
ਸਫਲਤਾ ਬਖਸ਼ੀ) 


- ਸਿਰੀ ੪, ਵਾਰ ੧੬:੫ (89) 
“ਨਾਨਕ ਨਾਮਿ ਰਤੇ ਤਿਨ ਕਉ ਜੈਕਾਰੁ ।  (ਬੰਧਨਾ, ਨਮਸਕਾਰ) 
- ਗਉਂ ੩, ੨੮, ੪:੩ (160) 
“ਈਹਾ ਸੁਖੁ ਦਰਗਹ ਜੈਕਾਰੁ । ” (ਸਫਲਤਾ, ਫਤਹਿ) 
- ਗਉ ੫. ਸੁਖ ੧੯, ੭:੮ (289) 
“ਵਰ ਨਾਰੀ ਮਿਲਿ ਮੰਗਲੁ ਗਾਇਆ ਠਾਕੁਰ ਕਾ ਜੈਕਾਰੁ । ? 
- ਦੇਵ ੫, ੨੩, ੨੧ (532) 
“ਹਰਿ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰੁ ਕਰਾਈ। ”! (ਯਸ) 
- ਸੋਰ ੪, ਵਾਰ ੨ਪਸ, ੪, ੧੬ (652) 
“ਦੇਵਣਹਾਰੇ ਕਉ ਜੈਕਾਰੁ ।  (ਬੰਧਨਾ, ਕਰਤਗਤਾ ਦਾ ਪ੍ਰਗਟਾ, ਧੰਨਵਾਦ) 
- ਬਿਲਾ ੩, ਵਾ ੧, ੫:੬ (841) 
ਜੈਕਾਰੋ - 
“ਜਿਨ ਇਕ ਮਨਿ ਹਰਿ ਧਿਆਇਆ ਮੇਰੀ ਜਿੰਦੜੀਏ ਤਿਨ ਸੰਤ ਜਨਾ ਜੈਕਾਰੋ । ”” 
(ਨਮਸਕਾਰ) 





1695 


- ਬਿਹਾ ੪, ਛੰਤ ੪, ੧:੩ (540) 


“ਸਿਧ ਸਭਾ ਕਰਿ ਆਸਣਿ ਬੈਠੇ ਸੰਤ ਸਭਾ ਜੈਕਾਰੋ। ” (ਨਮਸਕਾਰ ਹੈ) 
- ਰਾਮ ੧, ਸਿਗੋ ੧:੧ (938) 


- ਗੂਜ ਤ੍ਰਿਲੋ, ੧, ੧":੧ (525) 


ਜੈਜੈਕਾਰ ---- ਸਦਾ ਜਿੱਤ ਹੋਵੇ, ਜੈ ਦੀ ਧੁਨੀ, ਸਤਿਕਾਰ, ਜਿਤ ਤੇ ਬੰਧਨਾ ਦੀ ਧੁਨੀ 
“ਕੋਟਿ ਇੰਦੁ ਅਨੇਕ ਦੇਵਾ ਜਪਤ ਸੁਆਮੀ ਜੈ ਜੈ ਕਾਰ। ” 
- ਆਸਾ ੪, ਛੰਤ ੫, ੨:੫ (455) 
“ਜੈ ਜੈ ਕਾਰ ਭਏ ਜਗ ਭੀਤਰਿ ਹੋਆ ਪਾਰਬ੍ਰਹਮੁ ਰਖਵਾਲਾ। ”” 
- ਸੋਰ ੫, ੪੩, ੨੨ (619) 


“ਜੈ ਜੈ ਕਾਰੁ ਕਰੈ ਸਭ ਉਸਤਤਿ ਸੰਗਤਿ ਸਾਧ ਪਿਆਰੀ। ” 
- ਸੋਰ ੫, ੨੪, ੩੧ (615) 


- ਸੋਰ ੫, ੫੭, ੨੧੧ (623) 
“ਜੈ ਜੈ ਕਾਰੁ ਕਰਹਿ ਤੁਧੁ ਭਾਵਹਿ ਗੁਰ ਕੈ ਸਬਦਿ ਅਮੁਲਏ। (ਸਿਫਤ ਸਲਾਹ) 

- ਸੂਹੀ ੧, ਛੰਤ ੫, ੯:੪ (767) 
---- ਜਿਤਣ ਵਾਲਾ 
“ਭਗਤ ਜੋਗ ਕੌ ਜੈਤਵਾਰੁ ਹਰਿ ਜਨਕੁ ਉਪਾਯਉ । ”? 

- ਸਵ ੫, ਕਲ ੧:੯ (1407) 
ਬੰਗਾਲ ਦਾ 12ਵੀ' ਸਦੀ ਵੈਸ਼ਨਵ ਕ੍ਰਿਸ਼ਨ ਭਗਤ ਜੋ ਸਾਧੂਆਂ ਦੀ ਸੰਗਤ ਕਰਕੇ ਕਰਤਾਰ 
ਭਗਤ ਹੋਇਆ, ਇਸ ਦੇ 2 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਾਗ ਗੂਜਰੀ ਤੇ ਮਾਰੂ 
ਵਿਚ ਦਰਜ ਹਨ। 

“ਗੁਰ ਪਰਸਾਦੀ ਜੈਦੇਉ ਨਾਮਾ। ” 
- ਗਉਂ ਕਬ, ਅਸ ੩੬, ੫:੧ (330) 
(1) ਬਾਹਰਵੀ' ਸਦੀ ਦਾ ਬੰਗਾਲ ਦਾ ਇਕ ਭਗਤ, ਵੇਖੋ “ਜੈਦੇਉ 
“ਜੈਦੇਵ ਤਿਆਗਿਓ ਅਹੰਮੇਵ। ”” 
- ਬਸੰ ੫, ਅਸ ੧, ੬:੧ (1192) 


ਹੋਰ ਰੂਪ: 
ਜੈ ਦੇਵਿ - 
“ਜਿ ਮਤਿ ਗਹੀ ਜੈਦੇਵਿ ਜਿ ਮਤਿ ਨਾਮੈ ਸੰਮਾਣੀ। ” 


- ਸਵ ੩, ੧੩੯੧ (1394) 
(2) ਪ੍ਰਭੂ, ਹਰੀ 





1696 


“ਬਦਤਿ ਜੈ ਦੇਉ ਜੈਦੇਵ ਕਉ ਰੰਮਿਆ ਬ੍ਰਹਮੁ ਨਿਰਬਾਣੁ ਲਿਵ ਲੀਣੂ ਪਾਇਆ। ” 
- ਮਾਰੂ ਜੈਦੇ, ੧, ੨੨ (1106) 


“ਧਰਮ ਮਾਰਗ ਜੋ ਅਹਿੰਸਾ, ਬੁਹਮਚਰਜ, ਸਤਿ ਅਤੇ ਚੋਰੀ ਤੇ ਮੋਹ ਦੇ ਤਿਆਗ ਤੇ 
ਆਧਾਰਿਤ ਹੈ। 
“ਜੈਨ ਮਾਰਗ ਸੰਜਮ ਅਤਿ ਸਾਧਨ। ” 
- ਗਉ ੫. ਸੁਖ ੩, ੨:੬ (265) 
(2) ਜੈਨ ਧਰਮ ਵਾਲੇ, ਜੈਨੀਆਂ ਵਾਲੇ 
“ਇਹ ਬਿਧਿ ਨਹ ਪਤੀਆਨੋ ਠਾਕੁਰ ਜੋਗ ਜੁਗਤਿ ਕਰਿ ਜੈਨ। ? 
- ਧਨਾ ੫, ੧੩, ੨੪੨ (674) 


“ਇਕਿ ਜੈਨੀ ਉਝੜ ਪਾਇ ਧੁਰਹੁ ਖੁਆਇਆ। ” 
- ਮਲਾ ੧, ਵਾਰ ੧੬:੧ (1285) 


“ਇੰਦੂ ਲੋਕ ਸਿਵ ਲੋਕਹਿ ਜੈਬੋ । ” (ਜੇ ਪੁਜ ਜਾਵੇ) 
- ਧਨਾ ਕਬ, ੪, ੧੧ (692) 


- ਜਪੁ ੧, ੧੬:੨੪ (3) 
“ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਗੂ ਜੀਵੇ ਧ੍ਰਿਗੁ ਜੀਵਾਸਿ। ? 
- ਗੂਜ ੪, ਸੋਦ ੪, ੩:੨ (10) 
“ਮਿਲਿਆ ਕਦੇ ਨ ਵਿਛੁੜੈ ਜੋ ਮੇਲਿਆ ਕਰਤਾਰਿ। ” (ਜਿਸ ਨੂੰ) 
- ਸਿਰੀ ੫, ੮੮, ੪੯੧ (49) 
<< ਜੋਤਿਆ, ਜੋੜਿਆ 
“ਮੈ ਸਤ ਦਾ ਹਲ ਜੋਆਇਆ। ”? 
- ਸਿਰੀ ੫, ਅਸ ੨੯, ੨੨ (73) 


“ਜੋਤਿ ਕੀ ਵਟੀ ਘਟ ਮਹਿ ਜੋਇ। ” (ਜਿਹੜੀ) 
- ਗਉਂ ਕਬ, ਵਾਰ ੭:੨ (344) 
“ਨਾਮਿ ਤੇਰੈ ਜੋਇ ਰਾਤੇ ਨਿਤ ਚੜਹਿ ਸਵਾਇਆ। ” (ਜੋ) 


- ਵਡ ੧, ਛੰਤ ੨, ੩:੪ (566) 


(2) ਜੋਰੂ, ਇਸਤ੍ਰੀ 
“ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ। ”” 

- ਗੋਂਡ ਨਾਮ, ੭, ੩੨ (875) 
“ਜੋਇ ਖਸਮੁ ਹੈ ਜਾਇਆ। ” (ਇਸਤ੍ਰੀ (ਮਾਇਆ ਰੂਪੀ) ਨੇ ਖਸਮ (ਮਨ) ਨੂੰ 
ਜਨਮ ਦਿਤਾ ਹੈ) 


- ਬਸੰ ਕਬ, ੩, ੧੧ (1194) 





1897 


(3) ਖੋਜ/ਪੜਤਾਲ ਕੇ 
“ਬੇਦ ਪੁਰਾਨ ਸਭ ਦੇਖੇ ਜੋਇ। ” 
- ਬਸੰ ਰਾਮ, ੧, ੨:੩ (1195) 


(4) (ਫਾ. ਜੋਇਦਨ ਨ 
“ਰਵਣ ਗੁਣ ਗੋਪਾਲ ਕਰਤੇ ਨਾਨਕਾ ਸਚੁ ਜੋਇ। ” 


- ਗਉਂ ੫, ੧੨੫, ੨੨ (1226) 


“ਕਈ ਜਨਮ ਹੈਵਰ ਬ੍ਰਿਖ ਜੋਇਓ। ”” 
- ਗਉ ੫, ੭੨, ੧:੪ (176) 
ਹੋਰ ਰੂਪ: 
ਜੋਇਆ - 
“ਓਹੁ ਤੇਲੀ ਸੰਦਾ ਬਲਦੁ ਕਰਿ ਨਿਤ ਭਲਕੇ ਉਠਿ ਪੁਭਿ ਜੋਇਆ। ”? 
- ਗਉ ੪, ਵਾਰ ੧੬ਸ ੪, ੧:੫ (309) 
“ਲਖ ਚਉਰਾਸੀਹ ਮਰਿ ਮਰਿ ਜਨਮੇ ਫਿਰਿ ਫਿਰਿ ਜੋਨੀ ਜੋਇਆ। ” (ਧੱਕੇ ਜਾਂਦੇ 
ਹਨ) 
- ਮਾਰੂ ੫, ੧, ੨੨ (998) 
ਜੋਤਸ਼ੀ 
“ਪੰਡਿਤ ਪਾਧੇ ਜੋਇਸੀ ਨਿਤ ਪੜ੍ਹਿ ਪੁਰਾਣਾ। ” 
- ਆਸਾ ੧, ਅਸ ੧੪, ੪੧ (419) 


“ਕਾ ਕੀ ਮਾਤ ਪਿਤਾ ਕਹੁ ਕਾ ਕੋ ਕਵਨ ਪੁਰਖ ਕੀ ਜੋਈ। ” 

- ਆਸਾ ਕਬ, ੯, ੨੧ (478) 
(2) ਖੋਜੇ, ਲਭੇ, ਪੜਤਾਲੇ, ਵੇਖੋ “ਜੋਇ? (4) 
“ਸਗਲੇ ਮੈ ਦੇਖੇ ਜੋਈ। ”” 

- ਮਾਰੂ ੫, ੨੧, ੨:੧ (1005) 
ਹੋਰ ਰੂਪ: 
ਜੋਈਐ - 
“ਗੁਰ ਸਬਦੀ ਦਰੁ ਜੋਈਐ ਮੁਕਤੇ ਭੰਡਾਰਾ। ”” 

- ਮਾਰੂ ੧, ਅਸ ੧, ੮:੨ (1009) 

(3) ਵੇਖਾਂ, ਜੋਈ 
“ਪਿਰੀਏ ਤੂ ਜਾਣੁ ਮਹਿਜਾ ਸਾਉ ਜੋਈ ਸਾਈ ਮੁਹੁ ਖੜਾ। ” 
(4) ਜਿਹੜਾ 
“ਜੋਈ ਜੋਈ ਕੀਨੋ ਸੋਈ ਸੋਈ ਦੇਖਿਓ। ” 

- ਮਲਾਂ ਰਵਿ, ੩, ੩:੨ (1293) 


“ਨਾਨਕ ਭੂਮ ਭਉ ਕਾਟੀਐ ਚੂਕੈ ਜਮ ਕੀ ਜੋਹ। ” 
- ਗਉ ੫. ਬਾਅ ੩੨ਸ:੨ (256) 





1698 


“ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਿਹ ਜੋਹ ਨ ਚੂਕੈ। ” (“ਮਹਾਨਕੋਸ਼” ਇਥੇ ਅਰਥ 
- ਧਨਾ ੫, ੬, ੩੧ (672) 


“ਜਿਸੁ ਸੁਣਿਐ ਮਨਿ ਹੋਇ ਰਹਸੁ ਅਨਿ ਰਿਦੈ ਮਾਨ ਦੁਖ ਜੋਹੰ। ” 
- ਸਾਰ ੫. ੩੭, ੧੯੧ (1211) 


“ਤੰਤੁ ਮੰਤੁ ਨ ਜੋਹਈ ਤਿਤੁ ਚਾਖੁ ਨ ਲਾਗੈ। ”” 
- ਬਿਲਾ ੫, ੬੮, ੧":੨ (818) 
ਵੇਖਦਾ, ਤਾੜਦਾ 
“ਕੁਟੰਬੁ ਦੇਖਿ ਬਿਗਸਹਿ ਕਮਲਾ ਜਿਉ ਪਰ ਘਰਿ ਜੋਹਹਿ ਕਪਟ ਨਰਾ। ”? 
- ਸਿਰੀ ੧੩, ੨, ੧੨ (92) 
“ਤਿਸ ਨੋ ਜੋਹਹਿ ਦੂਤ ਧਰਮ ਰਾਇ। ” (ਤਾੜਦੇ ਹਨ) 
- ਗਉਂ ੫, ੧੪੭, ੧:੨ (195) 


- ਮਾਰੂ ੧, ਸੋਲਾ ੧੦, ੨:੧ (1030) 
- ਗਉ ੫, ਅਸ ੨, ੬:੨ (236) 


“ਦਹ ਦਿਸ ਚਮਕੈ ਬੀਜੁਲਿ ਮੁਖ ਕਉ ਜੋਹਤੀ। ” 
- ਫੁਨ ੫, ੯੩੨ (1362) 


“ਅਪਨਾ ਘਰੁ ਮੂਸਤ ਰਾਖਿ ਨ ਸਾਕਹਿ ਕੀ ਪਰ ਘਰੁ ਜੋਹਨ ਲਾਗਾ। ”” 
- ਸੋਰ ੧, ੧੦, ੧੧ (598) 
“ਪ੍ਰਾਨ ਮਾਨ ਦਾਨ ਮਗ ਜੋਹਨ ਹੀਤੁ ਚੀਤੁ ਦੇ ਲੇ ਲੇ ਪਾਰੀ। ” (ਰਸਤੇ ਤੱਕ ਕੇ, ਭਾਵ 
ਡਾਕੇ ਮਾਰ ਕੇ) 
- ਸਖੁ ੫, ੬":੧ (1388) 


ਹੋਰ ਰੂਪ: 

ਜੋਹਨਿ - 

“ਸਾਕਤ ਬਧਿਕ ਮਾਇਆਧਾਰੀ ਤਿਨ ਜਮ ਜੋਹਨਿ ਲਾਗੇ। ? (ਤਕਣ ਲਗੇ, ਮਾਰਨ 
ਲਈ) 


- ਗਉਂ ੪, ੬੨, ੪:੧ (172) 
ਜੋਹਨੀ - 





1699 


“ਗ੍ਰਿਹ ਬਨਹਿ ਤੀਰੈ ਬਰਤ ਪੂਜਾ ਬਾਟ ਘਾਟੈ ਜੋਹਨੀ। ” (ਵੇਖਦੀ ਹੈ) 
- ਬਿਲਾ ੫. ਛੰਤ ੩, ੨:੫ (847) 
(2) ਦੂਰ ਕਰਨ, ਨਾਸ ਕਰਨ, ਮਿਟਾਉਣ 
“ਕੀਰਤਿ ਕਰਨ ਸਰਨ ਮਨਮੋਹਨ ਜੋਹਨ ਪਾਪ ਬਿਦਾਰਨ ਕਉ। ” 
- ਸਮੁ ੫, ੨"੯੧ (1387) 


“ਕੁੜੀ ਆਵੈ ਕੁੜੀ ਜਾਵੈ ਮਾਇਆ ਕੀ ਨਿਤ ਜੋਹਾ। ” (ਤੱਕ, ਲਾਲਸਾ) 
ਸਿ ੍‌੍ - ਰਾਮ ੫, ਵਾਰ ੭ਸ, ੫, ੨:੩ (960) 
(ਮਹਾਨਕੋਸ਼ ਇਸ ਦੇ ਅਰਥ ਤਲਾਸ਼ ਖੋਜ” ਕਰਦਾ ਹੈ) 
(2) ਤਕਨਾ, ਨਜ਼ਰ ਰੱਖਣੀ 
“ਆਵੈ ਜਾਇ ਸਦਾ ਜਮਿ ਜੋਹਾ। ”” 
- ਗਉ ੫. ਅਸ ੧, ੪:੨ (235) 


- ਭੈਰ ੫, ੩੨, ੧੨ (1144) 


“ਤਿਸੁ ਜੋਹਾਰੀ ਸੁਅਸਤਿ ਤਿਸੁ ਤਿਸੁ ਦੀਬਾਣੁ ਅਭਗੁ । ” (ਪ੍ਨਾਮ ਹੋਵੇ) 


- ਆਸਾ ੧, ਵਾਰ ਦਸ, ੧, ੧:੮ (467) 


“ਕਾਲੁ ਜਾਲੂ ਜਮੁ ਜੋਹਿ ਨ ਸਾਕੈ ਭਾਇ ਭਗਤਿ ਭੈ ਤਰਣਾ। ” (ਭਾਵ ਪੋਹ ਸਕਨਾ) 

- ਸਿਰੀ ੪, ਪਹ ੨, ੫:੪ (76) 
“ਜਮਕੰਕਰੁ ਜੋਹਿ ਨ ਸਕਈ ਨਾਨਕ ਪ੍ਰਭੂ ਦਇਆਲ। ”” (ਵੇਖ ਭਾਵ ਦੁੱਖ ਦੇ) 

- ਗਉ ੫. ਥਿਤੀ ੮ਸ:੨ (298) 
“ਇਸੁ ਧਨ ਕਉ ਤਸਕਰੁ ਜੋਹਿ ਨ ਸਕਈ ਨਾ ਓਚਕਾ ਲੈ ਜਾਇ। ” (ਤਾੜਨਾ) 

- ਗੂਜ ੩, ਵਾਰ ੭ਸ, ੩, ੨:੨ (511) 

“ਜਰਾ ਜੋਹਿ ਨ ਸਕਈ ਸਚਿ ਰਹੈ ਲਿਵਲਾਇ। ” (ਭਾਵ ਦੁਖ ਦੇਣਾ ਹੈ) 

- ਮਾਰੂ ੧, ਅਸ ੨, ੬:੨ (1010) 


ਹੋਰ ਰੂਪ: 
ਜੇਹਿਓ - 
“ਕੰਤੁ ਮਿਲਿਓ ਮੇਰੋ ਸਭੁ ਦੁਖੁ ਜੋਹਿਓ। ” (ਤਕਿਆ, ਮੇਟਣ ਲਈ, ਗਹੁ ਨਾਲ 
ਤਕਿਆ) 


- ਆਸਾ ੫, ੭, ੨੨ (372) 
(ਮਹਾਨਕੋਸ਼, “ਨਿਰਣੈ ” ਨੇ ਇਸ ਦਾ ਅਰਥ ਦੂਰ ਹੋ ਗਿਆ ਕੀਤਾ ਹੈ) 
(1) ਮਿਟ ਗਏ, ਨਾਸ ਹੋ ਗਏ 
“ਹਰਿ ਕੰਠਿ ਲਗਿ ਸੋਹਿਆ ਦੋਖ ਸਭਿ ਜੋਹਿਆ ਭਗਤਿ ਲਖੁਣ ਕਰਿ ਵਸਿ ਭਏ। ” 
- ਸਿਰੀ ੫, ਛੰਤ ੩, ੪:੩ (81) 





1900 


(2) ਤਕਿਆ, ਤਾੜਿਆ 
“ਮਾਇਆ ਮੋਹਿ ਜੋਹਿਆ ਜਮਕਾਲੇ। ” 
- ਮਾਝ ੩, ਅਸ ੨੧, ੪੨੨ (121) 
“ਪਾਇ ਠਗਉਲੀ ਸਭੁ ਜਗੁ ਜੋਹਿਆ। ” (ਤਨ ਵਿਚ ਰੱਖਿਆ ਹੋਇਆ ਹੈ 
ਭਾਵ ਕਾਬੁ ਵਿਚ ਰਖਿਆ ਹੋਇਆ ਹੈ) 
ਕੁ - ਆਸਾ ੫, ੯੬, ੨:੧ (394) 
“ਮਨੁ ਝੂਠਾ ਜਮਿ ਜੋਹਿਆ ਅਵਗੁਣ ਚਲਹਿ ਨਾਲਿ। ” (ਦੁਖ ਕੀਤਾ ਹੋਇਆ) 
- ਰਾਮ ੧, ਓਅੰ ੪੨:੩ (935) 


- ਸਿਰੀ ੧, ੨੯, ੨੧੨ (24) 


“ਅਨਦਿਨੁ ਦੁਖ ਕਮਾਵਦੇ ਨਿਤ ਜੋਹੇ ਜਮ ਜਾਲੇ। ? (ਤਾੜੇ) 
- ਸਿਰੀ ੩, ੪੨, ੩੯੨ (30) 
“ਕਿਆ ਗਾਲਾਇਓ ਭੂਛ ਪਰ ਵੇਲਿ ਨ ਜੋਹੇ ਕੰਤ ਤੂ। ” (ਤਕੇ ਵੇਖੋ) 


- ਮਾਰੂ ੫. ਵਾਰ ੪ਸ, ੫. ੩:੧ (1095) 
ਜੋਹੈ - 
“ਕਾਲੁ ਨ ਜੋਹੈ ਦੁਖੁ ਨ ਸੰਤਾਧੈ। ” (ਤਕਦਾ, ਤਾੜਦਾ) 
- ਮਾਝ ੩, ਅਸ ੨੬, ੧:੨ (124) 
(2) ਤਕੀ ਹੈ, ਤਾੜ ਰੱਖੀ ਹੈ 
“ਦੂਜੇ ਭਾਇ ਦੁਖੁ ਪਾਇਆ ਸਭ ਜੋਹੀ ਜਮਕਾਲਿ। ” 
- ਸਿਰੀ ੪, ਵਾਰ ੭ਸ, ੩, ੧:੨ (85) 


- ਗੋਂਡ ੫, ੨੦, ੧:੧ (868) 

“ਗੁਰਿ ਮਿਲਿਐ ਨਹ ਜੋਹੈ ਮਾਈ। ” (ਮਾਇਆ ਨਹੀਂ ਪੋੱਹਦੀ/ਤੰਗ ਕਰਦੀ) 
- ਮਾਰੂ ੫, ਸੋਲਾ ੪, ੭:੨ (1075) 

(2) ਤਕਦਾ, ਤਾੜਦਾ, ਵੇਖੋ “ਜੋਹੀ” (1) 
ਪਾਣੀ ਤੇ ਨਮੀ ਵਿਚ ਰਹਿਣ ਵਾਲਾ ਇਕ ਕੀੜਾ ਜੋ ਥੈਲੀ ਦੀ ਸ਼ਕਲ ਦਾ ਹੁੰਦਾ ਹੈ ਤੇ 
ਸਰੀਰ ਨੂੰ ਚੰਬੜ ਕੇ ਖੂਨ ਚੂਸ ਲੈਂਦਾ ਹੈ 
“ਸਿਆਮ ਸੁੰਦਰ ਤਜਿ ਆਨ ਜੁ ਚਾਹਤ ਜਿਉ ਕਸਟੀ ਤਨਿ ਜੋਕ। ? 

- ਸਾਰ ਸੂਰ ੧, ੨:੧ (1253) 

ਜੋਖੀਵਦੈ ---- ਤੋਲਿਆ ਜਾਵੇ, ਚਣੌਤੀ ਦਿੱਤੀ ਜਾਵੇ 

“ਨਾਉ ਕਰਤਾ ਕਾਦਰੁ ਕਰੇ ਕਿਉ ਬੋਲ ਹੋਵੈ ਜੋਖੀਵਦੈ । ” 

- ਰਾਮ ਬਸ, ਵਾਰ ੧:੧ (966) 





1901 


(1) ਪਾਤੰਜਲ ਰਿਸ਼ੀ ਦਾ ਮਨ ਦੀ ਇਕਾਗਰਤਾ ਲਈ ਦਸਿਆ ਸਾਧਨ 
“ਜੋਗ ਜੁਗਤਿ ਇਵ ਪਾਵਸਤਾ। ”” 
- ਗਉ ੧, ੧੫, ੧":੧ (155) 
(2) ਜੋਗੀ 
“ਅਸੰਖ ਜੋਗ ਮਨਿ ਰਹਹਿ ਉਦਾਸ। ”? 
- ਜਪੁ ੧, ੧੭੪ (3) 
(3) ਜੁੜੇ ਹੋਏ 
“ਸਦਾ ਅਲਿਪਤੁ ਜੋਗ ਅਰੁ ਜੁਗਤੇ। ” (ਜੁੜੇ ਹੋਏ ਤੇ ਜੁਗਤ ਵਾਲੇ ਹਨ) 
- ਗਉ ੫, ੮੬, ੩:੨ (181) 
“ਨਾਨਕ ਆਪੇ ਜੋਗ ਸਜੋਗੀ ਨਦਰਿ ਕਰੇ ਲਿਵ ਲਾਈਐ। ” (ਸੰਜੋਗ, ਮੇਲ ਦਾ) 
- ਸੂਹੀ ੧, ਛੰਤ ੩, ੩:੬ (765) 
ਹੋਰ ਰੂਪ: 
ਜੋਗੰ - 
“ਬਾਬਾ ਜੁਗਤਾ ਜੀਉ ਜੁਗਹੁ ਜੁਗ ਜੋਗੀ ਪਰਮ ਤੰਤ ਮਹਿ ਜੋਗੰ।” (ਮੇਲ, ਜੋੜ) 
- ਆਸਾ ੧, ੩੭. ੧":੧ (360) 
(4) ਸਮਰਥ 
“ਵਾ ਕੈ ਹਾਥਿ ਸਮਰਥ ਤੇ ਕਾਰਨ ਕਰਨੈ ਜੋਗ। ”? 
- ਗਉਂ ੫, ਬਾਅ ੨੬:੭ (255) 
“ਪ੍ਰਭ ਕੇ ਸੰਤ ਉਧਾਰਨ ਜੋਗ । ”? 
- ਆਸਾ ੫, ੬੫, ੨੧ (387) 
(5) ਲਾਇਕ, ਉਚਿਤ 
“ਨਾਨਕ ਸਦਾ ਧਿਆਈਐ ਧਿਆਵਨ ਜੋਗ। ” 
- ਗਉਂ ੫. ਸੁਖ ੬, ੧:੧੦ (269) 
“ਮਨਸਾ ਪੁਰਨ ਸਰਨਾ ਜੋਗ। ”” 
ਰੁ - ਗਉ ੫, ਸੁਖ ੧੬, ੨:੧ (284) 
“ਅਚੁਤ ਪੂਜਾ ਜੋਗ ਗੋਪਾਲ। ” (ਪੂਜਾ ਦੇ ਲਾਇਕ) 
- ਬਿਲਾ ੫, ੧੦੨, ੧":੧ (824) 


ਹੋਰ ਰੂਪ: 
ਜੋਗੰ - 
“ਸਰਣਿ ਜੋਗੰ ਸੰਤ ਪ੍ਰਿਅ ਨਾਨਕ ਸੋ ਭਗਵਾਨ ਖੇਮੰ ਕਰੋਤਿ। ” 
- ਸਸ ੫. ੧੯੪ (1355) 


(6) ਯੋਗ, ਠੀਕ 
“ਗੁਨ ਗਾਵਹੁ ਨਿਤ ਰਾਮ ਕੇ ਇਹ ਅਵਖਦ ਜੋਗ । ”” 

- ਬਿਲਾ ੫, ੨੮, ੧੨ (807) 
(7) ਜੁਗਾਂ 
“ਤੁਹੀ ਮੁਕੰਦ ਜੋਗ ਜੁਗ ਤਾਰਿ। ” 

- ਗੋਂਡ ਰਵਿ, ੧, ੩:੪ (875) 
(8) ਲਈ 





1902 


“ਤੇਰੈ ਕਾਜਿ ਨ ਅਵਰਾ ਜੋਗ। ”?” 
- ਰਾਮ ੫, ੨੩, ੧:੨ (889) 


(1) ਮੇਲ, ਵੇਖੋ “ਜੋਗ? (3) 
(2) ਉਚਿਤ, ਲਾਇਕ, ਵੇਖੋ ਜੋਗ (5) 


- ਰਾਮ ੫. ਵਾਰ ੪:੬ (958) 


---- ਜੋਗੀਪੁਣਾ, ਯੋਗਤ੍ਹ 
“ਸਭ ਜੋਗਤਣ ਰਾਮ ਨਾਮੁ ਹੈ ਜਿਸ ਕਾ ਪਿੰਡੁ ਪਰਾਣਾ। ” 
- ਆਸਾ ਕਬ, 2, ੪੧ (477) 
ਜੋਗੀ, ਸੰਸਾਰ ਦੇ ਭੋਗਾਂ ਤੋਂ ਵੱਖ ਰਹਿਣ ਵਾਲੇ 
“ਗ੍ਹਸਨ ਮਹਿ ਤੂੰ ਬਡੋ ਗ੍ਰਿਹਸਤੀ ਜੋਗਨ ਸਹਿਯੋਗੀ। ” 
ਰਹ -ਗੂਜ ੫, ਅਸ ੨, ੩:੨ (507) 


- ਰਾਮ ੫. ੩. ੧":੧ (883) 


“ਜੋਗੀ ਜੋਵੈ ਜੋਗਵੈ ਭੋਗੀ ਹੋਵੈ ਖਾਇ। ”” 
- ਸੂਹੀ ੧, ੭, ੧੧ (730) 
(1) ਲਾਇਕ, ਯੋਗਤਾ ਵਾਲਾ, ਸਮਰਥ 
“ਗਿਆਨ ਧਿਆਨ ਪੂਰਨ ਪਰਮੇਸੁਰ ਪ੍ਰਭੁ ਸਭਨਾ ਗਲਾ ਜੋਗਾ ਜੀਉ। ” 
੍‌੍ - ਮਾਝ ੫, ੪੮, ੨:੩ (108) 
(2) ਜੋਗ 
“ਲਾਖ ਜੋਗੀਸਰ ਕਰਤੇ ਜੋਗਾ । ”” 
- ਵਡ ੫, ੧, ੨੩ (562) 
(3) ਜੋਗੀ 
“ਤ੍ਰਿਬਿਧਿ ਲੋਗਾ ਤ੍ਰਿਬਿਧਿ ਜੋਗਾ। ? (ਜਿਵੇਂ ਸੰਸਾਰੀ, ਤਿਵੇਂ ਜੋਗੀ 
- ਰਾਮ ੧, ਅਸ ੨. ੭੧ (903) 
ਜੋਗਾਧਾਰੀ --- ਜੋਗ ਅਧਾਰੀ ਜੋਗ (ਪ੍ਰਭੂ ਮਿਲਾਪ) ਜਿਸ ਦਾ ਆਸਰਾ ਹੈ 
“ਗੁਰ ਕੈ ਸਬਦਿ ਮਰੈ ਮਨੁ ਮਾਰੇ ਸੁੰਦਰਿ ਜੋਗਾਧਾਰੀ ਜੀਉ। ” 
- ਮਾਰੂ ੧, ੧੨, ੩:੩ (993) 


- ਸਾਰ ੪, ਵਾਰ ੧ਸ, ੧, ੨:੨ (1237) 
ਜੋਗਿਆ ---- ਯੋਗਯ/ਲਾਇਕ 





1903 


“ਗਾਈਐ ਰਾਤਿ ਦਿਨੰਤੁ ਗਾਵਣ ਜੋਗਿਆ। ”? 
- ਰਾਮ ੫, ਵਾਰ ੨੦੭ (957) 
ਜੋਗਿੰਦਾ ---- ਜੋਗੀਆਂ ਦਾ ਇੰਦਰ, ਜੋਗਰਾਜ ਭਾਵ ਗੋਰਖ 
“ਦਰਸਨੁ ਭੇਖ ਕਰਹੁ ਜੋਗਿੰਦਾ ਮੁੰਦ੍ਾ ਝੋਲੀ ਖਿੰਥਾ। ? 
- ਰਾਮ ੧, ਸਿਗੋ ੯:੧ (939) 


< 


ਜੋਗ ਦੀ ਸਾਧਨਾ ਕਰਨ ਵਾਲਾ, ਯੋਗ ਅਭਿਆਸੀ 
“ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ। (ਜੋਤਸ਼ੀ ਮਹਾਨਕੋਸ਼) 
- ਜਪੁ ੧, ੨੧:੧੩ (4) 

“ਜੋਗੀ ਤ ਆਸਣੁ ਕਰਿ ਬਹੈ ਮੁਲਾ ਬਹੈ ਮੁਕਾਮਿ। ” 

- ਸਿਰੀ ੧, ਅਸ ੧੭, ੨੯੧ (64) 
ਹੋਰ ਰੂਪ: 
ਜੋਗੀਆ - 
“ਤਪੇ ਤਪੀਸਰ ਜੋਗੀਆ ਤੀਰਥਿ ਗਵਨੁ ਕਰੇ। ”” 
- ਸਿਰੀ ੫, ਅਸ ੨੬, ੫:੨ (70) 


ਜੋਗੀਸਰ ---- ਵਡੇ ਜੋਗੀ 
“ਜਜੋਗੀਸਰ ਪਾਵਹਿ ਨਹੀ ਤੁਅ ਗੁਣ ਕਥਨੁ ਅਪਾਰ। ”? 
- ਗਉ ਰਵਿ, ੧, ੩:੧ (346) 


ਹੋਰ ਰੂਪ: 


ਜੋਗੀਸੁਰ - 
“ਓਹੁ ਸਰੂਪੁ ਸੰਤਨ ਕਹਹਿ ਵਿਰਲੇ ਜੋਗੀਸੁਰ। ” 
- ਬਿਲਾ ੫, ੬੧, ੩:੧ (816) 


(1) ਪਾਤੰਜਲ ਰਿਸ਼ੀ ਦਾ ਮਨ ਦੀ ਇਕਾਗਰਤਾ ਲਈ ਦੱਸਿਆ ਸਾਧਨ 


“ਪੂਰਾ ਤਪੁ ਪੂਰਨ ਰਾਜ ਜੋਗੁ । ” 
- ਗਉਂ ੫, ੧੧੪, ੨੨ (188) 


- ਗਉਂ ੫, ੧੪੬”, ੧:੨ (211) 
- ਗਉਂ ੫. ਬਾਅ ੫:੪ (251) 


“ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ। ” 
- ਮਾਝ ੫, ਬਾਰਾ ੯:੧ (135) 
(3) ਠੀਕ, ਉਚਿਤ 
“ਸਚੁ ਸੰਤਤਿ ਕਹੁ ਨਾਨਕ ਜੋਗੁ। ” (ਸਚ ਨੂੰ ਸੰਤਾਨ ਬਣਾਨਾ ਉਚਿਤ (ਠੀਕ) ਹੈ) 
- ਗਉ ੧, ੩, ੩:੨ (152) 
“ਨਾਨਕ ਦ੍ਰਿਸਿਟੀ ਆਇਆ ਉਸਤਤਿ ਕਰਨੈ ਜੋਗੁ । ” 
- ਗਉਂ ੫. ਬਾਅ ੪੯, ਸ:੨ (260) 
(4) ਸਮਰਥ, ਲਾਇਕ 





1904 


€€ <੬ <੩ 95 
ਅਵਰੁ ਨ ਦੂਜਾ ਕਰਣ ਜਗੂ। 


- ਗਉਂ ੫, ੭੨, ੪:੨ (176) 
“ਨਾਮੁ ਅਰਾਧਨ ਹੋਆ ਜੋਗੁ । ? 
- ਪੁਭਾ ੫, ੧੦, ੧੧੨ (1340) 
(5) ਮੇਲ, ਮਿਲਾਪ 
“ਤਿਸੁ ਜੋਗੀ ਕੀ ਨਗਰੀ ਸਭੁ ਕੋ ਵਸੈ ਭੇਖੀ ਜੋਗੁ ਨ ਹੋਇ। ? 
- ਬਿਹਾ ੪, ਵਾਰ ੨੧ਸ, ੩, ੨:੨ (556) 
“ਕਰਿ ਭੇਖ ਨ ਪਾਈਐ ਹਰਿ ਬ੍ਰਹਮ ਜੋਗੁ ਹਰਿ ਪਾਈਐ ਸਤਸੰਗਤੀ ਉਪਦੇਸਿ ਗੁਰੂ 
ਗੁਰ ਸੰਤ ਜਨਾ ਖੋਲਿ ਖੋਲਿ ਕਪਾਟ। ”” 
- ਕਾਨ ੪, ੧੦, ੧:੨ (1297) 
(6) ਲਈ, ਵਾਸਤੇ, ਜੋਗਾ 
“ਤਨੁ ਮਨੁ ਸਾਚੇ ਸਾਹਿਬ ਜੋਗੁ । ? 
- ਭੈਰ ੩, ੪, ੧":੨ (1128) 
“ਤਨੁ ਮਨੁ ਰਾਮ ਪਿਆਰੇ ਜੋਗੁ । ? 
- ਭੈਰ ਨਾਮ, ੪, ੧੨ (1164) 


---- ਵਡੇ ਜੋਗੀ 


“ਗਾਵਹਿ ਜਨਕਾਦਿ ਜੁਗਤਿ ਜੋਗੇਸੁਰ ਹਰਿ ਰਸ ਪੂਰਨ ਸਰਬ ਕਲਾ। ”” 
- ਸਵ ੧, ੩:੧ (1389) 


“ਜੋਗੇਨ ਕਿੰ ਜਗੇਨ ਕਿੰ ਦਾਨੇਨ ਕਿੰ ਤਪਸਾ। ”” 
- ਗੂਜ ਜੈਦੇ, ੧, ੪੨ (526) 
ਜੋ ਦੇ 
“ਜੋਗੇ ਕਾ ਮਾਰਗੁ ਬਿਖਮੁ ਹੈ ਜੋਗੀ ਜਿਸ ਨੋ ਨਦਰਿ ਕਰੇ ਸੋ ਪਾਏ। ”” 
- ਰਾਮ ੩, ਅਸ ੧, ੧੧:੧ (909) 


<ਯ 


ਸਮਰਥ, ਲਾਇਕ, ਯੋਗ 
“ਸਚੜਾ ਪਿਰੁ ਸਾਲਾਹੀਐ ਸਭੁ ਕਿਛੁ ਕਰਣੈ ਜੋਗੇ । ”” 
- ਵਡ ੩, ਅਲਾ ੧, ੧:੬ (582) 
ਲੰਬਾਈ/ਪੈਡੇ ਦੀ ਮਿਣਤੀ ਦੀ ਇਕ ਇਕਾਈ, ਚਾਰ ਕੋਹ 
“ਬਾਰਹ ਜੋਜਨ ਛਤ੍ਹ ਚਲੈ ਥਾ ਦੇਹੀ ਗਿਰਝਨ ਖਾਈ। ” 
ਲੂ - ਧਨਾ ਨਾਮ, ੧, ੨੨ (692) 


“ਆਠ ਪਹਰ ਮਹਾ ਸੂਮੁ ਪਇਆ ਜੈਸੇ ਬਿਰਖ ਜੰਤੀ ਜੋਤ। ”” 
- ਕੇਦਾ ੫, ੧੩, ੧੨ (1121) 


“ਪੜਿ ਪੜਿ ਪੰਡਿਤ ਜੋਤਕੀ ਵਾਦ ਕਰਹਿ ਬੀਚਾਰੁ । ? 
- ਸਿਰੀ ੩, ੩੬, ੩:੧ (27) 





1905 


- ਰਾਮ ੧, ਅਸ ੪, ੨:੧ (904) 


(1) ਪਰਮਾਤਮਾ ਰੂਪੀ ਜੋਤੀ ਭਾਵ ਪਰਮਾਤਮਾ 
“ਸਭ ਮਹਿ ਜੋਤਿ ਜੋਤਿ ਹੈ ਸੋਇ। ? 
- ਧਨਾ ੧, ਸੋਲਾ ੩, ੩:੧ (13) 
“ਏਕਾ ਮਾਟੀ ਏਕਾ ਜੋਤਿ। ” 
- ਗਉ ੫, ੧੧੨, ੨:੧ (188) 
(2) ਆਤਮਾ ਰੂਪੀ ਜੋਤ 
“ਜੋਤੀ ਜੋਤਿ ਮਿਲਾਈਐ ਸੁਰਤੀ ਸੁਰਤਿ ਸੰਜੋਗੁ। ? 
- ਸਿਰੀ ੧, ੨੦, ੨੧੧ (21) 
“ਬਾਹਰਿ ਜਨੇਊ ਜਿਚਰੁ ਜੋਤਿ ਹੈ ਨਾਲਿ। ” 
- ਆਸਾ ੧, ੨੦, ੨੯੧ (355) 
“ਜੋਤੀ ਜੋਤਿ ਮਿਲਾਵਣਹਾਰਾ। ” (ਭਾਵ ਲਿਵ/ਸੁਰਤ) 
- ਆਸਾ ੧, ਅਸ ੧, ੫:੪ (411) 
“ਜਜੈ ਜੋਤਿ ਹਿਰਿ ਲਈ ਤੇਰੀ ਮੂੜੇ ਅੰਤਿ ਗਇਆ ਪਛੁਤਾਵਹਿਗਾ। ” (ਭਾਵ ਉਚੀ 
ਸੁਰਤ) 
- ਆਸਾ ੩, ਪਟੀ ੪੯੧ (434) 


(3) ਆਤਮਕ ਰੋਸ਼ਨੀ, ਰੂਹਾਨੀ ਪ੍ਰਕਾਸ਼ 
“ਅੰਤਰਿ ਜੋਤਿ ਪ੍ਰਗਾਸੀਆ ਏਕਸੁ ਸਿਉ ਲਿਵ ਲਾਇ। ” 


- ਸਿਰੀ ੫, ੮੧, ੧੨ (46) 
“ਜੋਤਿ ਭਈ ਜੋਤੀ ਮਾਹਿ ਸਮਾਨਾ। ? (ਪ੍ਰਕਾਸ਼ ਹੋ ਗਿਆ) 
- ਗਉ ੧, ਅਸ ੧, ੭੨ (221) 
(4) ਪ੍ਰਕਾਸ਼, ਰੌਸ਼ਨੀ, ਚਮਕ 
“ਰਵਿ ਸਸਿ ਦੀਪ ਅਨੂਪ ਜੋਤਿ ਤ੍ਰਿਭਵਣਿ ਜੋਤਿ ਅਪਾਰ। ” 
- ਸਿਰੀ ੧, ਅਸ ੭, ੨੨ (57) 
“ਜੋਤਿ ਭਈ ਜੋਤੀ ਮਾਹਿ ਸਮਾਨਾ। ? (ਪ੍ਰਕਾਸ਼ ਹੋ ਗਿਆ) 
- ਗਉ ੧, ਅਸ ੧, ੭:੨ (221) 
ਹੋਰ ਰੂਪ: 
ਜੋਤਿ - 
“ਜੇਨ ਕਲਾ ਸਸਿ ਸੂਰ ਨਖਤ੍ਰ ਜੋਤ੍ਹਿ ਸਾਸੰ ਸਰੀਰ ਧਾਰਣ। ” (ਪ੍ਰਕਾਸ਼) 
- ਸਸ ੫, ੫੩੧੨ (1359) 


“ਆਗਮ ਨਿਰਗਮ ਜੋਤਿਕ ਜਾਨਹਿ ਬਹੁ ਬਹੁ ਬਿਆਕਰਨਾ। ”” 
- ਆਸਾ ਕਬ, ੫. ੨੧ (476) 
ਹੋਰ ਰੂਪ: 
ਜੋਤਿਕੀ - 
“ਪੰਡਿਤ ਪੜਦੇ ਜੋਤਿਕੀ ਤਿਨ ਬੂਝ ਨ ਪਾਇ। ” 





1906 


- ਆਸਾ ੩, ਅਸ ੨੭, ੨੧੨ (425) 


““ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ। ” 
- ਧਨਾ ੧, ਸੋਹ ੩, ੧੨ (13) 
“ਜੋਤੀ ਜੋਤਿ ਮਿਲਾਵਣਹਾਰਾ। ”! (ਪੁਮਾਤਮਾ ਵਿਚ ਆਪਣੀ ਲਿਵ (ਜੋਤ) ਜੋੜਦਾ ਹੈ) 


-ਆਸਾ ੧, ਅਸ ੧, ੫੯੪ (411) 


(2) ਪ੍ਰਕਾਸ਼, ਰੋਸ਼ਨੀ 
“ਜੋਤੀ ਹੂ ਪ੍ਰਭੁ ਜਾਪਦਾ ਬਿਨੁ ਸਤਿਗੁਰ ਬੂਝ ਨ ਪਾਇ। ” (ਅੰਦਰ ਦੇ ਪ੍ਰਕਾਸ਼ ਨਾਲ 
ਹੀ ਪ੍ਰਭੂ ਸਹੀ ਕਰੀਦਾ ਹੈ) 


- ਸਿਰੀ ੩, ੫੬, ੨੩ (35) 
“ਜੋਤੀ ਅੰਤਰਿ ਬ੍ਰਹਮੁ ਅਨੂਪੁ। ” (ਰੋਸ਼ਨੀ (ਸੂਰਜ਼ ਚੰਦ ਦੀ) ਵਿਚ 
- ਰਾਮ ਕਬ, ੧੧, ੧5੨ (972) 
(3) ਬੁੱਧੀ, (ਭਾਵ) 
“ਜੋਤਿ ਕੀ ਜਾਤਿ ਜਾਤਿ ਕੀ ਜੋਤੀ। ” (ਸ੍ਰਿਸ਼ਟੀ ਪੈਦਾ ਕੀਤੀ ਹੋਈ, (ਜਾਤਿ) 
ਵਾਹਿਗੁਰੂ (ਜੋਤਿ) ਦੀ ਹੈ ਅਤੇ ਜਾਤਿ (ਸ੍ਰਿਸ਼ਟੀ) ਦਾ ਪ੍ਰਕਾਸ਼ (ਬੁੱਧੀ) ਹੈ) 
- ਗਉਂ ਕਬ, ੯, ੧:੧ (325) 
(4) ਜੋਤ ਵਾਲੇ 
“ਜੋਤੀ ਜਾਤੀ ਗਣਤ ਨ ਆਵੈ । ” 
- ਬਿਲਾ ੧, ਥਿਤੀ ੪:੩ (839) 


“ਹਲ ਜੋਤੈ ਉਦਮੁ ਕਰੇ ਮੇਰਾ ਪੁਤੁ ਧੀ ਖਾਇ।” 
- ਗਉ ੪, ੪੭, ੧੨ (166) 


- ਸਾਰ ੫. ੨੪, ੧":੧ (1209) 


“ਕਰਿ ਮਿੰਨਤਿ ਕਰਿ ਜੋਦੜੀ ਮੈ ਪ੍ਰਭੁ ਮਿਲੈ ਕਾ ਚਾਉ। ”” 
- ਸਿਰੀ ੪, ੬੮, ੧੩ (41) 
(2) ਬੇਨਤੀ, ਮਿੰਨਤ 
“ਗੁਰ ਆਗੈ ਕਰਿ ਜੋਦੜੀ ਜਨ ਨਾਨਕ ਹਰਿ ਮੇਲਾਇ। ”” 
- ਗਉ ੪, ਕਰ ੧, ੧੦:੨ (234) 


<ਯ 


ਜੋਧੇ, ਬਹਾਦਰ 
“ਕੇਤੇ ਮੰਗਹਿ ਜੋਧ ਅਪਾਰ। ”” 
- ਜਪੁ ੧, ੨੫੧੧ (5) 
“ਮਹਾ ਜੁਧ ਜੋਧ ਬਹੁ ਕੀਨੇ ਵਿਚਿ ਹਉਮੈ ਪਚੈ ਪਚਾਇ ਜੀਉ। ? 
- ਆਸਾ ੪, ਛੰਤ ੧੧, ੩:੪ (445) 
ਹੋਰ ਰੂਪ: 





1907 


ਜੋਧਾ - 
“ਊਚੇ ਕੂਕਹਿ ਵਾਦਾ ਗਾਵਹਿ ਜੋਧਾ ਕਾ ਵੀਚਾਰੁ। ” (ਬਹਾਦਰ) 
- ਆਸਾ ੧, ਵਾਰ ੧੧ਸ, ੧, ੨:੫ (469) 


- ਰਾਮ ੧, ਸਿਗੋ ੪੮:੫ (943) 


“ਭਰਮੇ ਜਨਮ ਅਨੇਕ ਸੰਕਟ ਮਹਾ ਜੋਨ। ”” 
- ਆਸਾ ੫, ਛੰਤ ੮, ੩੧ (458) 


(1) ਜੂਨੀਆਂ, ਜਨਮਾਂ ਦਾ ਗੇੜ 
“ਓਇ ਫਿਰਿ ਫਿਰਿ ਜੋਨਿ ਭਵਾਈਅਹਿ ਵਿਚਿ ਵਿਸਟਾ ਕਰਿ ਵਿਕਰਾਲ। ” 
- ਸਿਰੀ ੪, ੬੬, ੩੨ (40) 
“ਲਖ ਚਉਰਾਸੀਹ ਜੋਨਿ ਭੁਮਾਇਆ। ”? 
- ਗਉਂ ੫, ੭੨, ੨:੪ (176) 
“ਜਨਮ ਮਰਣ ਕੀ ਜੋਨਿ ਨ ਭਵਿਆ। ” (ਜੂਨ, ਉਹ ਜੀਵਨ ਜੋ ਸਮੇ ਦੀ ਸੀਮਾ 
ਅਥਵਾ ਜਨਮ ਮਰਨ ਦੀ ਬੰਦਸ਼ ਵਿਚ ਹੈ, ਭਾਵ ਗੇੜ) 
- ਮਾਰੂ ੫, ਸੋਲਾ ੧, ੭:੨ (1071) 
“ਅਨਿਕ ਜਨਮ ਭੂਮੇ ਜੋਨਿ ਮਾਹਿ। ? 
- ਬਸੰ ੫, ਅਸ ੨, ੧੧ (1192) 
2. ਗਰਭ 
“ਜੋਨਿ ਛਾਡਿ ਜਉ ਜਗ ਮਹਿ ਆਇਓ। ”? 
- ਗਉਂ ਕਬ, ੬੨, ੧:੧ (337) 
“ਗੁਰਿ ਭੇਟਿਐ ਨ ਹੋਇ ਜੋਨਿ ਅਉਤਾਰੁ । ? 
- ਮਲਾ ੫, ੧੯, ੩:੨ (1270) 
(3) ਜੂਨਾਂ ਦੇ ਜੀਵ 
“ਅਵਰ ਜੋਨਿ ਤੇਰੀ ਪਨਿਹਾਰੀ। ”” 
- ਆਸਾ ੫. ੧੨, ੪੯੧ (374) 
“ਸਗਲ ਜੋਨਿ ਮਹਿ ਤੂ ਸਿਰਿ ਧਰਿਆ। ” (ਜੂਨਾਂ ਦੇ ਜੀਵਾ ਵਿਚ) 
- ਰਾਮ ੫, ਅਸ ੨, ੬੨ (913) 


(1) ਜੂਨਾਂ ਵਿਚ, ਜਨਮ ਮਰਨ ਦੇ ਗੇੜ ਵਿਚ, ਵੇਖੋ “ਜੋਨਿ” (1) 


“ਬਿਨੁ ਸਤਗੁਰ ਸੁਖੁ ਨ ਪਾਵਈ ਫਿਰਿ ਫਿਰਿ ਜੋਨੀ ਪਾਹਿ। ” 
- ਸਿਰੀ ੩, ੩੫, ੩੯੨ (26) 


(2) ਜੂਨੀ ਵਾਲਾ 
“ਆਸਾ ਮਾਹਿ ਨਿਰਾਲਮੁ ਜੋਨੀ ਅਕੁਲ ਨਿਰੰਜਨੁ ਗਾਇਆ। ”” (ਜੋਨੀ ਵਾਲਾ ਹੁੰਦਾ 
ਹੋਇਆ ਆਸਾ ਵਿਚ ਨਿਰਲੇਪ ਰਹਿੰਦਾ ਹੈ) 


- ਮਾਰੂ ੧, ਸੋਲਾ ੧੯, ੧੪:੩ (1040) 


ਜਵਾਨੀ, ਯੁਵਾ ਅਵਸਥਾ 
“ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਧਨ ਜੋਬਨ ਸਿਉ ਚਿਤੁ । ” 





1908 


- ਸਿਰੀ ੧, ਪਹ ੧, ੩੯੧ (75) 
“ਨਾਹਿਨ ਦਰਬੁ ਨ ਜੋਬਨ ਮਾਤੀ ਮੋਹਿ ਅਨਾਥ ਕੀ ਕਰਹੁ ਸਮਾਈ। ” 
- ਗਉਂ ੫, ੧੧੮", ੨:੧ (204) 


“ਜੋਬਨਵੰਤ ਅਚਾਰ ਕੁਲੀਨਾ ਮਨ ਮਹਿ ਹੋਇ ਗੁਮਾਨੀ। ” 

- ਗਉਂ ੫, ਅਸ ੧੫, ੩:੧ (242) 
ਹੋਰ ਰੂਪ: 
ਜੋਬਨਵੰਤੁ - 
“ਜੋ ਜਾਨੈ ਮੈ ਜੋਬਨਵੰਤੁ । ? 

- ਗਉ ੫. ਸੁਖ ੧੨, ੧:੩ (278) 
ਜਵਾਨੀ, ਯੁਵਾ ਅਵਸਥਾ 


“ਰਾਜ ਮਿਲਖ ਧਨ ਜੋਬਨਾ ਨਾਮੈ ਬਿਨੁ ਬਾਦਿ। ? 
- ਬਿਲਾ ੫, ੩੮, ੧":੨ (810) 


“ਜਬ ਲਗੁ ਜੋਬਨਿ ਸਾਸੁ ਹੈ ਤਬ ਲਗੁ ਇਹੁ ਤਨੁ ਦੇਹ। ” (ਜਵਾਨੀ ਵਿਚ) 
- ਸਿਰੀ ੧, ੧੭, ੧੨ (20) 
“ਪਾਵਤੁ ਰਲੀਆ ਜੋਬਨਿ ਬਲੀਆ। ” (ਜਵਾਨੀ ਕਰਕੇ ਬਲੀ ਹੈ) 


- ਆਸਾ ੫. ੫੫. ੧੧ (385) 


ਹੋਰ ਰੂਪ: 
ਜੋਬਨੁ - 
“ਧਨੁ ਜੋਬਨੁ ਅਰੁ ਫੁਲੜਾ ਨਾਠੀਅੜੇ ਦਿਨ ਚਾਰਿ। ? 


- ਸਿਰੀ ੧, ੨੪, ੧:੧ (23) 
ਜੋਬਨੈ - 
“ਨਹ ਬਾਰਿਕ ਨਹ ਜੋਬਨੈ ਨਹ ਬਿਰਧੀ ਕਛੁ ਬੰਧੁ। ” (ਜਵਾਨੀ ਵਿਚ) 
- ਗਉ ੫. ਬਾਅ ੧੯:੩ (254) 


“ਅਸੰਖ ਅਮਰ ਕਰਿ ਜਾਹਿ ਜੋਰ। ? (ਧਕੇ ਨਾਲ ਰਾਜ ਕਰ ਜਾਂਦੇ ਹਨ) 
- ਜਪੁ ੧, ੧੮:੩ (4) 
“ਜੋਰ ਜੁਲਮ ਫੂਲਹਿ ਘਨੋ ਕਾਚੀ ਦੇਹ ਬਿਕਾਰ। ”” 
- ਗਉ ੫, ਬਾਅ ੨੪ਸ:੧ (255) 
(2) ਬਲ 
“ਭਇਓ ਕ੍ਰਿਪਾਲ ਦੀਨ ਦੁਖ ਭੰਜਨੁ ਪਰਾ ਪੂਰਬਲਾ ਜੋਰ । ” 
- ਸਾਰ ੫, ੧੨੪, ੨:੧ (1228) 


“ਸਿਵ ਸਿਵ ਕਰਤ ਸਗਲ ਕਰ ਜੋਰਹਿ ਸਰਬ ਮਇਆ ਠਾਕੁਰ ਤੇਰੀ ਦੋਹੀ। ” (ਹੱਥ 
ਜੋੜਦੇ ਹਨ) 





1909 


- ਗਉ ੫, ੧੨੯", ੧੨ (207) 


“ਕਉਡੀ ਕਉਡੀ ਜੋਰਤ ਕਪਟੇ ਅਨਿਕ ਜੁਗਤਿ ਕਰਿ ਧਾਇਓ। ”” 
- ਗੂਜ ੫, ੨੫, ੧੧ (501) 


“ਦੇਸੁ ਕਮਾਵਨ ਧਨ ਜੋਰਨ ਕੀ ਮਨਸਾ ਬੀਚੇ ਨਿਕਸੇ ਸਾਸ। ” 
- ਗੂਜ ੫. ੫. ੨:੧ (496) 


“ਬਲਿ ਬਲਿ ਬਲਿ ਬਲਿ ਚਰਣ ਤੁਮਾਰੇ ਈਹਾ ਊਹਾ ਤੁਮਾਰਾ ਜੋਰਾ। ” 
- ਗੂਜ ੫, ੧੬, ੨:੧ (499) 
(2) ਜੋਰੂ ਇਸਤ੍ਰੀ ਦਾ 
“ਮਨਮੁਖਾ ਦੈ ਸਿਰਿ ਜੋਰਾ ਅਮਰੁ ਹੈ ਨਿਤ ਦੇਵਹਿ ਭਲਾ। ” 
- ਗਉ ੪, ਵਾਰ ੯ਸ, ੪, ੨:੩ (304) 


- ਸਿਰੀ ੧, ੧੦, ੧":੧ (17) 
“ਜੋਰਿ ਤੁਮਾਰੈ ਸੁਖਿ ਵਸਾ ਸਚੁ ਸਬਦੁ ਨੀਸਾਣੁ । ? 
- ਗਉ ੫. ੧੬੯”, ੧੯੨ (217) 
(2) ਜੋੜ ਕੇ 
“ਝੂਠਾ ਪਰਪੰਚੁ ਜੋਰਿ ਚਲਾਇਆ। ” 
- ਗਉਂ ਕਬ, ੬੦, ੨:੨ (337) 
“ਪਾਈ ਜੋਰਿ ਬਾਤ ਇਕ ਕੀਨੀ ਤਹ ਤਾਂਤੀ ਮਨੁ ਮਾਨਾਂ। ” (ਪੈਰ ਜੋੜ ਕੇ) 
- ਆਸਾ ਕਬ, ੩੬, ੩੧ (484) 
“ਤੁਮ ਸਿਉ ਜੋਰਿ ਅਵਰ ਸੰਗਿ ਤੋਰੀ। ”” 
- ਸੋਰ ਰਵਿ, ੫, ੩:੨ (659) 
(3) ਇਕਠਾ ਕਰਕੇ 
“ਜਿਉ ਮਧੁ ਮਾਖੀ ਤਿਉ ਸਠੋਰਿ ਰਸੁ ਜੋਰਿ ਜੋਰਿ ਧਨੁ ਕੀਆ। ”? 
- ਸੋਰ ਕਬ, ੨, ੨੧ (654) 
“ਕਬੀਰ ਕਉਡੀ ਕਉਡੀ ਜੋਰਿ ਕੈ ਜੋਰੇ ਲਾਖ ਕਰੋਰਿ। ” 
- ਸਲੋ ਕਬ, ੧੪੪੧੨ (1372) 


ਹੋਰ ਰੂਪ: 
ਜੋਰਿਓ - 
“ਗੁਰਿ ਕ੍ਰਿਪਾਲਿ ਸਉਦਾ ਇਹੁ ਜੋਰਿਓ ਹਥਿ ਚਰਿਓ ਲਾਲੁ ਅਗਾਮਾ। ”? 
- ਸਾਰ ੫, ੩੫, ੧੨ (1211) 


ਜੋਰਿਆ - 
“ਮਾਲੁ ਧਨੁ ਜੋਰਿਆ ਭਇਆ ਪਰਾਇਆ। ”? 
- ਸੂਹੀ ਕਬ, ੩, ੪:੨ (792) 





1910 


“ਸਾਕਤ ਸਿਉ ਮੁਖਿ ਜੋਰਿਐ ਅਧ ਵੀਚਹੁ ਟੂਟੈ । ” 
- ਬਿਲਾ ੫, ੪੪, ੪:੧ (811) 


“ਅਪੁਨੇ ਸੇਵਕ ਸੰਗਿ ਤੁਮ ਪ੍ਰਭ ਰਾਤੇ ਓਤਿ ਪੋਤਿ ਭਗਤਨ ਸੰਗਿ ਜੋਰੀ। ? 
- ਗਉਂ ੫, ੧੩੪”, ੨:੧ (208) 


(2) ਗੰਢੀ, ਜੋੜੀ 
“ਗੁਰਿ ਤੂਟੀ ਲੈ ਜੋਰੀ। ” 


- ਗਉਂ ੫, ੧੫੬", ੨੪੨ (214) 
“ਤੁਮ ਸਮਰਥ ਕਾਰਨ ਕਰਨਾ ਤੂਟੀ ਤੁਮ ਹੀ ਜੋਰੀ। ” 
- ਸਾਰ ੫. ੬੫, ੧":੨ (1217) 
(3) ਇਕਠੀ ਕੀਤੀ 
“ਤੀਨਿ ਭਵਨ ਕੀ ਲਖਮੀ ਜੋਰੀ ਬੂਝਤ ਨਾਹੀ ਲਹਰੇ। ” 
- ਗਉਂ ੫, ੧੬੨", ੨:੧ (215) 
(4) ਜੋਰ/ਧਕੇ ਨਾਲ, ਜੋਰੀ” 
“ਪਾਪ ਕੀ ਜੰਵ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ । ” 
- ਤਿਲੰ ੧, ੫. ੧:੨ (722) 
(5) ਜੁੜ ਕੇ, ਲਿਵਲੀਨ/ਸਬੰਧਿਤ ਹੋ ਕੇ 
“ਪ੍ਰੇਮ ਭਗਤਿ ਜੋਰੀ ਸੁਖ ਮਾਨਿ।” 
- ਰਾਮ ੫, ੫੧, ੨:੪ (899) 
(6) ਸਿਰਜੀ, ਬਣਾਈ 
“ਮਾਟੀ ਕੀ ਇਹ ਪੁਤਰੀ ਜੋਰੀ ਕਿਆ ਏਹ ਕਰਮ ਕਮਾਸਿ। ”? 
- ਕਾਨ ੫, ੩੩, ੧੨ (1304) 


“ਤਿਸ ਤੇ ਭਾਰੁ ਤਲੈ ਕਵਣੁ ਜੋਰੁ । ”? 
- ਜਪੁ ੧, ੧੬੧੩ (3) 
“ਤੇਰਾ ਜੋਰੁ ਤੇਰੀ ਮਨਿ ਟੇਕ।” 
- ਤਿਲੰ ੫, ੨, ੧:੧੩ (723) 
(2) ਵਸ, ਤਾਕਤ ਵਿਚ 
“ਆਖਣਿ ਜੋਰੁ ਚੁਪੈ ਨਹ ਜੋਰੁ । ? 
- ਜਪੁ ੧, ੩੩੯੧ (7) 
(3) ਸ਼ਕਤੀ, ਸਮਰਥਾ 
“ਜਿਸੁ ਹਥਿ ਜੋਰੁ ਕਰਿ ਵੇਖੈ ਸੋਇ। ” 
- ਜਪੁ ੧, ੩੩੪੭ (7) 
“ਜੀਉ ਪਿੰਡੁ ਸਭੁ ਰਾਸਿ ਤੁਮਾਰੀ ਤੇਰਾ ਜੋਰੁ ਗੋਪਾਲਾ ਜੀਉ। ”? 
- ਮਾਝ ੫, ੪੦, ੧:੩ (106) 
“ਨਾਨਕ ਤਗੁ ਨ ਤੁਟਈ ਜੇ ਤਗਿ ਹੋਵੈ ਜੋਰੁ। ” (ਤਾਣ) 
- ਆਸਾ ੧, ਵਾਰ ੧੫ਸ ੧, ੨੬ (471) 
(4) ਧਕਾ 





1911 


“ਗੁਰਮੁਖਿ ਜੋਰੁ ਕਰੇ ਕਿਆ ਤਿਸ ਨੋ ਆਪੇ ਖਪਿ ਦੁਖੁ ਪਾਵਣਿਆ। ” (ਗੁਰਮੁੱਖ 
ਨਾਲ ਧੱਕਾ ਕਰੇ) 
- ਮਾਝ ੩, ਅਸ ੧੫, ੩:੩ (118) 
(5) ਜੋੜ 
“ਰੇ ਮਨ ਮੇਰੇ ਤੂੰ ਹਰਿ ਸਿਉ ਜੋਰੁ।” 
- ਗਉਂ ੫, ਅਸ ੬, ੧":੧ (238) 
“ਲਾਇ ਪ੍ਰੀਤਿ ਕੀਨ ਆਪਨ ਤੂਟਤ ਨਹੀ ਜੋਰੁ। ” (ਜੋੜ) 
- ਕਾਨ ੫. ੪੮, ੧੧ (1307) 
(6) ਹਠ, ਜੋਰਾਵਰੀ 
“ਸੇਖਾ ਅੰਦਰਹੁ ਜੋਰੁ ਛਡਿ ਤੂ ਭਉ ਕਰਿ ਝਲੁ ਗਵਾਇ। ”” 
- ਬਿਹਾ ੪, ਵਾਰ ੯ਸ, ੩, ੧:੧ (551) 
(7) ਅਧਿਕਤਾ 
“ਅੰਤਰਿ ਜੋਰਿ ਹਉਮੈ ਤਨਿ ਮਾਇਆ ਕੂੜੀ ਆਵੈ ਜਾਇ। ” 
- ਸਲੋ ੪, ੬:੧ (1421) 


“ਜਿਉ ਜੋਰੁ ਸਿਰਨਾਵਣੀ ਆਵੈ ਵਾਰੋ ਵਾਰ। ” 
੍‌੍ - ਆਸਾ ੧, ਵਾਰ ੧੭ਸ, ੧, ੨੧ (472) 
(2) ਪਤਨੀ 
“ਕਿਸੁ ਤੂੰ ਪੁਰਖੁ ਜੋਰੁ ਕਉਣ ਕਹੀਐ ਸਰਬ ਨਿਰੰਤਰਿ ਰਵਿ ਰਹਿਆ। ”” 
੍‌੍ ੍‌੍ - ਆਸਾ ੧, ੭ ੨੨ (350) 


“ਕੋਟਿ ਜੋਰੇ ਲਾਖ ਕ੍ਰੋਰੇ ਮਨੁ ਨ ਹੋਰੇ। ” 
- ਗਉ ੫, ੧੫੪", ੧:੧ (213) 


ਹੋਰ ਰੂਪ: 
ਜੋਰੈ - 
“ਕਵਨੁ ਸੁ ਜਨੁ ਜੋ ਸਉਦਾ ਜੋਰੈ । ”” 


- ਗਉਂ ੫, ੮੫, ੨:੪ (181) 


(1) ਇਕਠਾ ਕਰੇ, ਵੇਖੋ “ਜੋਰੇ ? 
(2) ਮਿਲਾ ਕੇ, ਜੋੜ ਕੇ, ਜੋੜੇ 
“ਧਨ ਕਰੈ ਬਿਨਉ ਦੋਊ ਕਰ ਜੋਰੈ । ” 
- ਮਾਰੂ ੫, ਸੋਲਾ ੨, ੪੧ (1072) 
“ਓਸੁ ਬਿਨਾ ਕੋਊ ਮੁਖੁ ਨਹੀ ਜੋਰੈ। ” (ਭਾਵ ਮਿਲਣਾ ਨਹੀ ਚਾਹੁੰਦਾ, ਮੂੰਹ ਨਹੀ” 


- ਆਸਾ ੫, ੮੨, ੧:੪ (390) 


ਖੁ ਜੋਰੋ। (ਭਾਵ ਮਿਲ ਬੈਠੋ) 
- ਕਾਨ ੫. ੪੩, ੧":੧ (1306) 





1912 


- ਆਸਾ ਧੰਨਾ ੨, ੧:੨ (487) 


“ਜੋਲਾਹੇ ਘਰੁ ਅਪਨਾ ਚੀਨਾਂ ਘਟ ਹੀ ਰਾਮ ਪਛਾਨਾਂ। ? 
- ਆਸਾ ਕਬ, ੩੬, ੩੨ (484) 


“ਆਪਣ ਹਥੀ ਜੋਲਿ ਕੈ ਕੈ ਗਲਿ ਲਗੈ ਧਾਇ। ”” 
- ਸਲੋ ਫਰ, ੧੬ (1377) 


“ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ। ”” 
- ਆਸਾ ਫਰ, ੨, ੩:੨ (488) 


“ਜੋਵਹਿ ਕੂਪ ਸਿੰਚਨ ਕਉ ਬਸੁਧਾ ਉਠਿ ਬੈਲ ਗਏ ਚਰਿਬੇਲ। ” 
- ਆਸਾ ੪, ੬੧, ੨੨ (368) 
ਹੋਰ ਰੂਪ: 
ਜੋਵਹੁ - 
“ਮਨੂਆ ਅਸਥਿਰੁ ਬੈਲੁ ਮਨੁ ਜੋਵਹੁ ਹਰਿ ਸਿੰਚਹੁ ਗੁਰਮਤਿ ਜੇਤੁ । ” (ਜੋਤੋ) 
- ਆਸ ੪, ੬੧, ੩੨ (368) 


੫ 


ਜੋਤਨਾ 
“ਜੋ ਤੇਰੈ ਰੰਗਿ ਰਤੇ ਸੇ ਜੋਨਿ ਨ ਜੋਵਣਾ। ? (ਭਾਵ ਭਟਕਦੇ) 


- ਗੂਜ ੫, ਵਾਰ ੧੮੫ (523) 


“ਬਾਰਿਜੁ ਕਰਿ ਦਾਹਿਣੈ ਸਿਧਿ ਸਨਮੁਖ ਮੁਖੁ ਜੋਵੈ। ” 
- ਸਵ ੩, ੯੧ (1394) 
ਮਿਲਾਣ ਵਾਲਾ, ਸਬੰਧ ਬਣਾਨ ਵਾਲਾ 
“ਜੋੜਣਹਾਰਾ ਸੰਤੁ ਨਾਨਕ ਪਾਧਰੁ ਪਧਰੋ । ” 
- ਗਉ ੫. ਵਾਰ ੧੪ਸ, ੫, ੨੨ (321) 


ਹੋਰ ਰੂਪ: 
ਜੋੜਣਹਾਰੈ - 
“ਲਗੜੀ ਸੁਥਾਨਿ ਜੋੜਣਹਾਰੈ ਜੋੜੀਆ। ”? 


- ਗੂਜ ੫, ਵਾਰ ੭ਸ, ੫, ੧:੧ (519) 
ਜੋੜਣਹਾਰੋ - 
“ਜੋੜਣਹਾਰੋ ਸਦਾ ਅਤੀਤਾ ਇਹ ਕਹੀਐ ਕਿਸੁ ਮਾਹੀ। ? (ਭਾਵ ਪ੍ਰਭੂ) 
- ਗਉ ਕਬ, ੫੨, ੨:੧ (334) 





1913 


“ਦੁਇ ਕਰ ਜੋੜਿ ਖੜੀ ਤਕੈ ਸਚੁ ਕਹੈ ਅਰਦਾਸਿ। ”” 
- ਸਿਰੀ ੧, ਅਸ ੨, ੨੨ (54) 
“ਵਿਸਟਿ ਗੁਰੂ ਮੈ ਪਾਇਆ ਜਿਨਿ ਹਰਿ ਪ੍ਰਭੁ ਦਿਤਾ ਜੋੜਿ। ” (ਮੇਲ ਦਿਤਾ, ਮਿਲਾ 
ਦਿਤਾ) 
- ਗਉਂ ੪, ਵਾਰ ੨੪ਸ, ੪, ੧:੨ (313) 
“ਆਆਪਧੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ। ”” (ਮਿਲਾਵੇ) 
- ਅਸ ੧, ੩੯, ੨੩ (360) 
“ਆਆਧੇ ਸਚੁ ਕੀਆ ਕਰ ਜੋੜਿ। ? (ਹੱਥ ਜੋੜ ਭਾਵ ਹੱਥ, ਉਦਮ ਕਰ, ਹੁਕਮ 
ਕਰਕੇ) 
- ਬਿਲਾ ੧, ਥਿਤੀ ੩:੧ (839) 


ਜੋੜਿਆ ---- ਮਿਲਾਇਆ 


“ਸੋ ਸਤਿਗੁਰੁ ਵਾਹੁ ਵਾਹੁ ਜਿਨਿ ਹਰਿ ਸਿਉ ਜੋੜਿਆ। ”? 
- ਗੂਜ ੫, ਵਾਰ ੧੬:੨ (522) 


“ਕਰ ਜੋੜਿਹੁ ਸੰਤ ਇਕਤੁ ਹੋਇ ਮੇਰੇ ਲਾਲ ਜੀਉ ਅਬਿਨਾਸੀ ਪੁਰਖੁ ਪੁਜੇਹਾ ਰਾਮ। ”” 


ਖਲ ਅਲ ਕੂ 


- ਬਿਹਾ ੫, ਛੰਤ ੧, ੩੧ (542) 


- ਗਉ ਕਬ, ੨੪, ੧":੨ (328) 


- ਗੂਜ ੫, ਵਾਰ ੭ਸ, ੫, ੧੧ (519) 


“ਜੋੜੀ ਜੁੜੈ ਨ ਤੋੜੀ ਤੁਟੈ ਜਬ ਲਗੁ ਹੋਇ ਬਿਨਾਸੀ। ? 
ਹੁ - ਗਉ ਕਬ, ੫੨, ੩:੧ (334) 
(3) ਇਕਠਾ ਕਰਨਾ 
“ਸਗਲ ਸਮਗ੍ਰੀ ਮੈ ਘਰ ਕੀ ਜੋੜੀ। ” 
- ਸੂਹੀ ੫, ੪, ੧:੩ (737) 


ਹੋਰ ਰੂਪ: 
ਜੋੜੀਐ - 
“ਫਉਜ ਸਤਾਣੀ ਹਾਠ ਪੰਚਾ ਜੋੜੀਐ। ” (ਇਕਠੀ ਕੀਤੀ ਹੈ) 
- ਗੂਜ ੫, ਵਾਰ ੧੫:੨ (522) 


(4) ਸੰਗੀ,ਰਲ ਕੇ ਬੈਠਣ ਵਾਲੇ 
“ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ। ”? 
- ਬਸੰ ੫, ੧੯, ੧:੨ (1185) 





1914 


(1) ਮਿਲਾਈ, ਜੋੜੀ, ਵੇਖੋ “ਜੋੜੀ” (1) 

(2) ਇਕਠੀ ਕੀਤੀ ਵੇਖੋ “ਜੋੜੀ” (3) 

(3) ਮਿਲਾ ਕੇ, ਜੋੜ ਕੇ 

“ਹਉ ਤਿਸੁ ਅਗੈ ਦਿਨੁ ਰਾਤਿ ਰਹਾ ਕਰ ਜੋੜੀਐ। ”” 


- ਗੂਜ ੫, ਵਾਰ ੧੫:੮ (522) 


ਮੇਲ, ਪ੍ਰੀਤੀ 
“ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ। ? 
- ਮਾਝ ੧, ਵਾਰ ੧੬੧ (145) 


“ਲਸਕਰ ਜੋੜੇ ਨੇਬ ਖਵਾਸਾ। ? 
- ਗਉ ੫, ੭੧, ੨੨ (176) 
(2) ਮੇਲੇ 
“ਓਹੁ ਘਰਿ ਘਰਿ ਹੰਢੈ ਜਿਉ ਰੰਨ ਦੋ ਹਾਗਣਿ ਓਸੁ ਨਾਲਿ ਮੁਹੁ ਜੋੜੇ ਓਸੁ ਭੀ ਲਛਣੁ 
ਲਾਇਆ। ”” (ਮੁਹੁ ਜੋੜੇ ਭਾਵ ਮਿਲ ਬੈਠੇ) 
- ਗਉਂ ੪, ਵਾਰ ੮ਸ, ੪, ੨:੪ (303) 
(3) ਪੋਸ਼ਾਕੇ, ਪਹਿਰਾਵਾ, ਸੂਟ 
“ਮਨੁ ਰਤਾ ਗੋਵਿੰਦ ਸੰਗਿ ਸਚੁ ਭੋਜਨੁ ਜੋੜੇ । ”? 
- ਗਉਂ ੫. ਵਾਰ ੨੧:੧ (323) 
“ਹਸਤਿ ਘੋੜੇ ਜੋੜੇ ਮਨਿ ਭਾਨੀ। ? 
- ਆਸਾ ੫, ੮੬, ੩੨ (392) 
(4) ਮਿਲਾਏ 
“ਕਰ ਜੋੜੇ ਸੇਵਾ ਕਰੇ ਅਰਦਾਸਿ। ” 
- ਆਸਾ ੫, ੧, ੪੧੨ (370) 


“ਨਗਨ ਫਿਰਤ ਜੌ ਪਾਈਐ ਜੋਗੁ । ”” 
- ਗਉਂ ਕਬ, ੪, ੧:੧ (324) 


“ਜੌਕਰਿ ਪਾਚਨੁ ਬੇਗਿ ਨ ਪਵੈ ਝਗਰੁ ਕਰੈ ਘਰਹਾਈ। ”” 
- ਗਉਂ ਕਬ, ੫੪, ੨੨ (335) 


ਜੁਆਨੀ 
“ਜੰਬਨ ਬਹਿਕ੍ਰਮ ਕਨਿਕ ਕੁੰਡਲਹ । ? 


- ਸਸ ੫, ੧੧:੨ (1354) 


ਚ 





1915 


“ਨਿਤ ਝਹੀਆ ਪਾਏ ਝਗੂ ਸੁਟੇ ਝਖਦਾ ਝਖਦਾ ਝੜਿ ਪਇਆ। ” (ਭਾਵ ਦੰਦ 
ਪੀਹਦਾ ਗੁੱਸੇ ਤੇ ਅਫਸੋਸ ਵਿਚ) 


- ਗਉ ੪, ਵਾਰ ੧੩ਸ, ੪, ੨੨ (307) 


ਝਕੋਰਿਆ --- ਜੋਰ ਨਾਲ ਝਟਕਣਾ/ਰਿੜਕਨਾ 
“ਸੋਰਹ ਮਧੇ ਪਵਨੁ ਝਕੋਰਿਆ ਆਕਾਸੇ ਫਰੁ ਫਰਿਆ। ”” 
-ਰਾਮ ਕਬ, ੬, ੨੨ (970) 


ਝਕੋਲਨਹਾਰੁ -- ਰਿੜਕਨ ਵਾਲੀ ਭਾਵ ਮਧਾਣੀ 
“ਕਬੀਰ ਮਾਇਆ ਡੋਲਨੀ ਪਵਨੁ ਝਕੋਲਨਹਾਰੁ । ? 
- ਸਲੋ ਕਬ, ੧੮:੧ (1365) 
ਝਕੋਲਿਆ --- ਸਿੰਚਿਆ, ਛਿੱਟਾ ਪਾਈਆਂ, ਹਿਲਾ ਕੇ ਸੁੰਗੰਧ ਫੈਲਾਉਣਾ 
“ਨਾਨਕੁ ਮੁਸਕਿ ਝਕੋਲਿਆ ਸਭੁ ਜਨਮੁ ਧਨੁ ਧੰਨਾ। ” (ਚੰਗੀ ਤਰਾਂ ਸੁਗੰਧਤ ਹੋ 
ਗਿਆ) 
- ਆਸਾ ੪, ਛੰਤ ੧੫, ੧:੪ (449) 
“ਅੰਦਰੁ ਮੁਸਕਿ ਝਕੋਲਿਆ ਕੀਮਤਿ ਕਹੀ ਨ ਜਾਇ। ” (ਸੁਗੰਧਿਤ ਹੋ ਗਿਆ) 
- ਮਾਰੂ ੩, ਵਾਰ ੧ਪਸ, ੧, ੨:੫ (1091) 
ਹੋਰ ਰੂਪ: 
ਝਕੋਲੇ - 
“ਹਰਿ ਰਸਿ ਬੀਧਾ ਹਰਿ ਮਨੁ ਪਿਆਰਾ ਮਨੁ ਹਰਿ ਰਸਿ ਨਾਮਿ ਝਕੋਲੇ ਰਾਮ। ”? 
(ਭਾਵ ਝਚੱਭੀ ਲਾਉੱ'ਦਾ ਹੈ, ਆਪਣੇ ਆਪ ਨੂੰ ਸਿੰਝਦਾ ਹੈ) 
- ਬਿਹਾ ੪, ਛੰਤ ੧, ੧੨ (538) 
ਵਿਅਰਥ ਯਤਨ/ਖੇਚਲ, ਵਿਅਰਥ ਬੋਲਣਾ, ਖੇਹ ਖਾਣਾ 
“ਜਿਨ ਹਰਿ ਸੇਤੀ ਮਨੁ ਮਾਨਿਆ ਸਭ ਦੁਸ਼ਟ ਝਖ ਮਾਰਾ। ”” 
- ਆਸਾ ੪, ਛੰਤ ੨੦, ੩:੩ (451) 
“'ਝਖ ਮਾਰਉ ਸਾਕਤੁ ਵੇਚਾਰਾ। ” 
- ਬਿਲਾ ੫, ੧੮, ੨੨ (806) 
“ਕਿਆ ਹੋਵੈ ਕਿਸ ਹੀ ਕੀ ਝਖ ਮਾਰੀ ਜਾ ਸਚੇ ਸਿਉ ਬਣਿ ਆਈ। ” (ਵਿਅਰਥ 
ਬੋਲਿਆਂ/ਨਿੰਦਾ ਕੀਤਿਆਂ) 
- ਬਿਲਾ ੪, ਵਾਰ ੪:੪ (850) 
“ਮੂਰਖ ਸਿਉ ਬੋਲੇ ਝਖ ਮਾਰੀ। ” (ਵਿਅਰਥ ਜਾਂਦਾ ਹੈ) 
- ਗੋਂਡ ਕਬ, ੧, ੨:੨ (870) 


- ਸਾਰ ੪, ਵਾਰ ੧ਪ੫ਸ, ੧, ੧:੮ (1243) 
ਵਿਅਰਥ ਬੋਲਣਾ, ਦਿਲ ਦੁਖਾਉਣ ਲਈ ਉਊਲ ਜਲੂਲ ਬੋਲਣਾ, ਬਕਵਾਸ ਕਰਨਾ 
“ਨਾਨਕ ਬੋਲਣੁ ਝਖਣਾ ਦੁਖ ਛਡਿ ਮੰਗੀਅਹਿ ਸੁਖ। ” 

- ਮਾਝ ੧, ਵਾਰ ੨੪ਸ, ੧, ੨੧ (149) 





1916 


“ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ। ? (ਭਾਵ ਸਿਰ ਖਪਾਈ) 
- ਆਸਾ ੧, ਵਾਰ ੯ਸ, ੧, ੧੫ (467) 


“ਬਹੁਤਾ ਬੋਲਣੁ ਝਖਣੁ ਹੋਇ । ? 
- ਧਨਾ ੧, ੫, ੧":੧ (661) 


ਖਪਦਾ 
“ਨਿਤ ਝਹੀਆ ਪਾਏ ਝਗੂ ਸੁਟੇ ਝਖਦਾ ਝਖਦਾ ਝੜਿ ਪਇਆ। ” 
- ਗਉ ੪, ਵਾਰ ੧੩ਸ, ੪, ੨੨ (307) 


“ਝੜ ਝਖੜ ਓਹਾੜ ਲਹਰੀ ਵਹਨਿ ਲਖੇਸਰੀ। ”” 
- ਸਲੋ ੧, ੪2੧ (1410) 


“ਝਖੜ ਵਾਉ ਨ ਡੋਲਈ ਪਰਬਤੁ ਮੇਰਾਣੁ । ” (ਹਨੇਰੀ ਨਾਲ) 
- ਰਾਮ ਬਸ, ਵਾਰ ੬:੧੪ (968) 
ਝਖੜੁ - 
“ਝਖੜੁ ਝਾਗੀ ਮੀਂਹ ਵਰਸੈ ਭੀ ਗੁਰੁ ਦੇਖਣ ਜਾਈ। ”” 
- ਸੂਹੀ ੪, ਅਸ ੧, ੧੩:੧ (757) 


ਝਖਾਇਆ --- ਸਿਰ ਖਪਾਈ ਕੀਤੀ, ਖਪਿਆ 
“ਤੀਜੈ ਝਾਖ ਝਖਾਇਆ ਚਉਥੈ ਭੋਰੁ ਭਇਆ। ”? 
- ਸਿਰੀ ੫, ੭੪, ੩੨ (43) 


ਹੋਰ ਰੂਪ: 
ਝਖਾਈਐ - 
“ਬੂਝੈ ਨਾਹੀ ਏਕੁ ਸੁਧਾਖਰੁ ਓਹੁ ਸਗਲੀ ਝਾਖ ਝਖਾਈਐ। ” (ਖਪਦਾ ਹੈ) 
- ਗਉਂ ੫, ੧੬੪”, ੩:੨ (216) 


“ਓਨਾਂ ਅੰਦਰਿ ਹੋਰੁ ਮੁਖਿ ਹੋਰੁ ਹੈ ਬਿਖੁ ਮਾਇਆ ਨੋ ਝਖਿ ਮਰਦੇ ਕੜੀਐ। ” 
- ਗਉਂ ੪, ਵਾਰ ੯:੫ (304) 
“ਕਤ ਝਖਿ ਝਖਿ ਅਉਰਨ ਸਮਝਾਵਾ। ” (ਖਪ ਖਪ ਕੇ) 
- ਗਉ ਕਬ, ਬਾਅ ੧੫:੩ (341) 
“ਤੁਧੁ ਅਪੜਿ ਕੋਇ ਨ ਸਕੈ ਸਭ ਝਖਿ ਝਖਿ ਪਵੈ ਝੜਿ। ? (ਝਖਾਂ ਮਾਰਕੇ) 
- ਬਿਲਾ ੪, ਵਾਰ ੨:੫ (849) 


“ਕਬੀਰ ਝੰਖੁ ਨ ਝੰਖੀਐ ਤੁਮਰੋ ਕਹਿਓ ਨ ਹੋਇ। ”” 
- ਸਲੋ ਕਬ, ੩੨੧੧ (1366) 





1917 


“ਕਬੀਰ ਝੰਖੁ ਨ ਝੰਖੀਐ ਤੁਮਰੋ ਕਹਿਓ ਨ ਹੋਇ। ” 
- ਸਲੋ ਕਬ, ੩੨੧੧ (1366) 


- ਗਉਂ ਕਬ, ਬਾਅ ੧੫:੪ (341) 


- ਗਉਂ ੧, ਅਸ ੮, ੪:੨ (224) 
“ਕਹਤ ਕਬੀਰ ਪੰਚ ਕੋ ਝਗਰਾ ਝਗਰਤ ਜਨਮੁ ਗਵਾਇਆ। ” (ਝਗੜਾ ਕਰਦਿਆ) 

- ਆਸਾ ਕਬ, ੨੫, ੩੧ (482) 
ਹੋਰ ਰੂਪ: 


ਮੋਹੁ ਨਿਤ ਝਗਰਤੇ ਝਗਰਾਇਆ। ”” (ਝਗੜਦੇ ਹਨ) 
- ਮਾਲੀ ੪, ੧, ੧:੧ (984) 


- ਗਉਂ ਕਬ, ਅਸ ੪੨, ੧":੧ (331) 


“ਕਹਤ ਕਬੀਰ ਪੰਚ ਕੋ ਝਗਰਾ ਝਗਰਤ ਜਨਮੁ ਗਵਾਇਆ। ”? 
- ਆਸਾ ਕਬ, ੨੫, ੩੧ (482) 

(3) ਭਾਵ ਯਤਨ, ਦੀਰਘ ਖੋਜ 
“ਸਿਧ ਸਮਾਧਿ ਕਰਹਿ ਨਿਤ ਝਗਰਾ ਦੁਹੁ ਲੋਚਨ ਕਿਆ ਹੇਰੈ । ” 

- ਗੂਜ ੧, ੨, ੩:੧ (489) 

- ਝਗੜਾਏ ਹੋਏ 

“ਕਾਮੁ ਕ੍ਰੋਧੁ ਲੋਭੁ ਮੋਹ ਨਿਤ ਝਗਰਤੇ ਝਗਰਾਇਆ। ” 

- ਮਾਲੀ ੪, ੧, ੧:੧ (984) 


“ਪੂਰਾ ਗੁਰੁ ਭੇਟੇ ਸੋ ਝਗਰੁ ਚੁਕਾਵੈ । ” 
- ਗਉਂ ੧, ਅਸ ੧੩, ੬:੨ (226) 


“ਨ ਹੀ ਨਾਲਿ ਝਗੜਾ ਮਨ ਹੀ ਨਾਲਿ ਸਥ ਮਨ ਹੀ ਮੰਝਿ ਸਮਾਇ। ”? 
- ਸਿਰੀ ੪, ਵਾਰ ੧੨ਸ, ੩, ੨੫ (87) 


ਹੋਰ ਰੂਪ: 
ਝਗੜਾਏ - 
“ਕਲਜੁਗ ਮਹਿ ਧੜੇ ਪੰਚ ਚੋਰ ਝਗੜਾਏ । ” (ਝਗੜਾ ਕਰ ਭਾਵ ਲੜ ਰਹੇ ਹਨ) 





1918 


- ਆਸਾ ੪, ੫੪, ੪੧੧ (366) 


ਝਗੜੁ - 
“ਸਤਿਗੁਰ ਹਥਿ ਨਿਬੇੜੁ ਝਗੜੁ ਚੁਕਾਇਆ। ” (ਝਗੜਾ) 
- ਮਾਝ ੧, ਵਾਰ ੪:੭ (139) 
ਝਗੜੇ - 
“ਓਸੁ ਅੰਦਰਿ ਕੂੜੁ ਕੂੜੋ ਕਰਿ ਬੁਝੈ ਅਣਹੋਦੇ ਝਗੜੇ ਦਯਿ ਓਸ ਦੈ ਗਲਿ 
ਪਾਇਆ। ” (ਲੜਾਈਆਂ/ਬਿਖਾਦ) 
- ਗਉ ੪, ਵਾਰ ੮ਸ, ੪, ੨੨ (303) 
“ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ। ” (ਝਗੜਦੇ ਹਨ) 
- ਮਲਾ ੧, ਵਾਰ ੨੫ਸ, ੧, ੨੧ (1289) 


ਝਗੜੈ - 
“ਹਉਮੈ ਝਗੜਾ ਪਾਇਓਨੁ ਝਗੜੈ ਜਗੁ ਮੁਇਆ। ”! (ਝਗੜੇ ਵਿਚ) 
- ਸੂਹੀ ੩ ਵਾਰ ੧੪:੨ (790) 


“ਨਿਤ ਝਹੀਆ ਪਾਏ ਝਗੂ ਸੁਟੇ ਝਖਦਾ ਝਖਦਾ ਝੜਿ ਪਇਆ। ” 
- ਗਉ ੪, ਵਾਰ ੧੩ਸ, ੪, ੨੨ (307) 


“ਸਭਿ ਧਿਆਵਹੁ ਨਰ ਨਾਰਾਇਣੋਂ ਨਾਰਾਇਣੋਂ ਜਿਤੁ ਚੂਕਾ ਜਮ ਝਗਰ ਝਗੋਲੂ। ” 
- ਕਾਨ ੪, ਵਾਰ ੧੨੫ (1317) 


“ਰਹਿਓ ਝਝਕਿ ਨਾਹੀ ਪਰਵਾਨਾ। ” 
- ਗਉ ਕਬ, ਬਾਅ ੧੫:੨ (341) 
ਗੁਰਮੁਖੀ ਲਿਪੀ ਦਾ 14ਵਾਂ ਅੱਖਰ, “ਝ? 


“ਝੰਝੈ ਝੂਰਿ ਮਰਹੁ ਕਿਆ ਪ੍ਰਾਣੀ ਜੋ ਕਿਛੁ ਦੇਣਾ ਸੁ ਦੇ ਰਹਿਆ। ” 
- ਆਸਾਂ ੧, ਪਟੀ ੧੨੧ (433) 


“ਹੋਂਵੈ ਸਿਫਤਿ ਖਸੰਮ ਦੀ ਨੂਰੁ ਅਰਸਹੁ ਕੁਰਸਹੁ ਝਟੀਐ। ”? 
- ਰਾਮ ਬਸ, ੨:੭ (967) 


“ਓਇ ਵਲੂ ਛਲੂ ਕਰਿ ਝਤਿ ਕਢਦੇ ਫਿਰਿ ਜਾਇ ਬਹਹਿ ਕੁੜਿਆਰਾ ਪਾਸਿ। ” 
- ਗਉ ੪, ਵਾਰ ੨੬:੩ (314) 


--- ਛਣਕਾਰ, ਘੁੰਗਰੂਆਂ ਦੀ ਧੁਨੀ, ਛਣ ਛਣ ਦੀ ਆਵਾਜ਼ 
“ਦੇਖਿ ਰੂਪੁ ਅਤਿ ਅਨੂਪੁ ਮੋਹ ਮਹਾ ਮਗ ਭਈ ਕਿੰਕਨੀ ਸਬਦ ਝਨਤਕਾਰ ਖੇਲੁ ਪਾਹਿ 
ਜੀਉ।”” 


- ਸਵ ੪, ਗਯੰ ੬:੩ (1402) 





1916 


“ਮੇਰੇ ਮਨਿ ਤਨਿ ਪ੍ਰੀਤਿ ਲਗਾਈ ਸਤਿਗੁਰਿ ਹਰਿ ਮਿਲਿਓ ਲਾਇ ਝਪੀੜਾ। ” 
- ਜੈਤ ੪, ੬, ੧":੨ (698) 


“ਕਬੀਰ ਡੂਬਾ ਥਾ ਪੈ ਉਬਰਿਓ ਗੁਨ ਕੀ ਲਹਰਿ ਝਬਕਿ। ” 
- ਸਲੋ ਕਬ, ੬੭੧੧ (1368) 


“ਤੇਰੀ ਪੂੰਛਟ ਉਪਰਿ ਝਮਕ ਬਾਲਾ। ”” 

- ਬਸੰ ਕਬ, ੧, ੧:੨ (1196) 
ਝੜ ਜਾਣ, ਦੂਰ ਹੋਣ, ਮਿਟ ਜਾਣ 
“ਝਰਹਿ ਕਸੰਮਲ ਪਾਪ ਤੇਰੇ ਮਨੂਆ। ” 

- ਗਉਂ ੫, ਬਾਅ ੨੫:੫ (255) 


- ਰਾਮ ੩, ਵਾਰ ੧੨ਸ, ੧, ੫:੩ (952) 


“ਬਾਣੀ ਉਚਰਹਿ ਸਾਧ ਜਨ ਅਮਿਉ ਚਲਹਿ ਝਰਣੇ। ” 
- ਗਉ ੫. ਵਾਰ ੯:੪ (320) 


“ਸੁਪਨੈ ਬਿੰਦੁ ਨ ਦੇਈ ਝਰਨਾ। ”” 
- ਭੈਰ ਕਬ, ੧੧, ੨:੩ (1160) 


“ਨਿੰਦਕੁ ਐਸੇ ਹੀ ਝਰਿ ਪਰੀਐ। ” 
- ਬਿਲਾ ੫, ੯੫, ੧":੧ (823) 


“ਹਸਤ ਪਾਵ ਝਰੇ ਖਿਨ ਭੀਤਰਿ ਅਗਨਿ ਸੰਗਿ ਲੈ ਜਾਰਿਓ। ”” 
- ਮਾਰੂ ੫, ੮, ੧੨ (1000) 


(1) ਝਰਦਾ/ਟਪਕਦਾ/ਵਗਦਾ ਹੈ 
“ਸੋਮਵਾਰਿ ਸਸਿ ਅੰਮ੍ਰਿਤੁ ਝਰੈ। ”” 
- ਗਉ ਕਬ, ਵਾਰ ੨:੧ (344) 
“ਨਿਝਰੁ ਝਰੈ ਸਹਜ ਧੁਨਿ ਲਾਗੈ ਘਰ ਹੀ ਪਰਚਾ ਪਾਈਐ। ”” 
- ਸੂਹੀ ੧, ੮, ੩੨ (730) 
(2) ਝੜੇ 
“ਕਲਰ ਖੇਤੀ ਤਰਵਰ ਕੰਠੇ ਬਾਗਾ ਪਹਿਰਹਿ ਕਜਲੂ ਝਰੈ । ”” 
- ਮਾਰੂ ੧, ਅਸ ੧੧, ੬:੧ (1016) 





1920 


“ਕਹੁ ਕਬੀਰ ਜਿਨਿ ਦੀਆ ਪਲੀਤਾ ਤਿਨਿ ਤੈਸੀ ਝਲ ਦੇਖੀ। ” 
- ਗਉ ਕਬ, ੪੭, ੩:੨ (333) 


ਝਲਦੀ ਹਾਂ, ਹਿਲਾਉਂਦੀ ਹਾਂ 
“ਲੇ ਪਖਾ ਪ੍ਰਿਅ ਝਲਉ ਪਾਏ। ” 


- ਆਸਾ ੫, ੯੫, ੨:੩ (394) 


“ਧਰਤਿ ਅਸਮਾਨੁ ਨ ਝਲਈ ਵਿਚਿ ਵਿਸਟਾ ਪਏ ਪਚੰਨਿ । ”” 
- ਗਉਂ ੩, ਅਸ ੯, ੫:੨ (233) 


“ਕਹੁ ਨਾਨਕ ਤਿਨਿ ਜਨਿ ਨਿਰਦਲਿਆ ਸਾਧਸੰਗਤਿ ਕੈ ਝਲੀ ਰੇ। ? 
- ਆਸਾ ੫, ੧੩੨, ੨੩੨ (404) 
ਝਲਪੁਣਾ, ਪਾਗਲਪਣ, ਦੀਵਾਨਗੀ 
“ਸੇਖਾ ਅੰਦਰਹੁ ਜੋਰੁ ਛਡਿ ਤੂ ਭਉ ਕਰਿ ਝਲੁ ਗਵਾਇ। ” 
- ਬਿਹਾ ੪, ਵਾਰ ੯ਸ, ੩, ੧:੧ (551) 
-<-- ਪਾਣੀ ਦੀ ਲਹਿਰ ਵਿਚ ਗੋਤਾ ਖਾ ਕੇ ਨਹਾ ਕੇ ਚੁਭੀ ਲਾ ਕੇ (ਮਹਾਨਕੋਸ਼); ਪ੍ਰਭਾਤ ਵੇਲੇ, 
ਸਵੇਰੇ (ਸ਼ਬਦਾਰਥ) ਘੁਸਮੁਸੇ (ਦਰਪਣ), ਅੰਮ੍ਰਿਤ ਵੇਲੇ (ਕੋਸ਼) 
“ਵਡੜੈ ਝਾਲਿ ਝਲੂੰਭਲੈ ਨਾਵੜਾ ਲਈਐ ਕਿਸੁ । ” 
- ਸਲੋ ੩, ੬੨੧੧ (1420) 


- ਆਸਾ ੧, ਅਸ ੧੧, ੨:੩ (417) 


“ਓਟ ਲੈਹੁ ਨਾਰਾਇਣੈ ਦੀਨ ਦੁਨੀਆ ਝਲੈ । ” 
- ਗਉ ੫. ਵਾਰ ੮:੪ (320) 


- ਸਲੋ ੧, ੪2੧ (1410) 


“ਕਿਸ ਹੀ ਨਾਲਿ ਨ ਚਲੇ ਨਾਨਕ ਝੜਿ ਝੜਿ ਪਏ ਗਵਾਰਾ। ” 
- ਗਉ ੧, ੧੩, ੪:੨ (155) 
“ਤੁਧੁ ਅਪੜਿ ਕੋਇ ਨ ਸਕੈ ਸਭ ਝਖਿ ਝਖਿ ਪਵੈ ਝੜਿ। ” 
- ਬਿਲਾ ੪, ਵਾਰ ੨੫ (849) 
ਬਦਲਾਂ ਦੀ ਘਟਾ ਦਾ ਅਖੰਡ ਪਾਣੀ ਵਸਨਾ, ਲਗਾਤਾਰ ਮੀਂਹ ਪੈਣਾ 
- ਮਲਾ ੧, ਵਾਲ ੬ਸ, ੩, ੧:੧ (1280) 





1921 


“ਪਤ ਭੁਰਿਜੇਣ ਝੜੀਯੰ ਨਹ ਜੜੀਅੰ ਪੇਡ ਸੰਪਤਾ। ”” 
- ਗਾਥਾ, ੫. ੮੯੧ (1360) 


“ਫਰੀਦਾ ਰੁਤਿ ਫਿਰੀ ਵਣੁ ਕੰਬਿਆ ਪਤ ਝੜੇ ਝੜਿ ਪਾਹਿ। ”? 
- ਸਲੋ ਫਰ, ੧੦੨੦੧ (1383) 


“ਹਰਿ ਹਰਿ ਕ੍ਰਿਪਾ ਕਰੀ ਜਗਦੀਸਰਿ ਦੁਰਮਤਿ ਦੂਜਾ ਭਾਉ ਗਇਓ ਸਭ ਝਾਕ। ” 
- ਕਾਨ ੪, ੪, ੧੨ (1295) 


“ਜਿਨ੍ਹਾਂ ਨਾਉ ਸੁਹਾਗਣੀ ਤਿਨ੍ਹਾਂ ਝਾਕ ਨ ਹੋਰ। ? 


- ਸਲੋਂ ਫਰ, ੧੧੪੪੨ (1384) 


“ਮਨੁ ਤਨੁ ਹੋਇ ਨਿਹਾਲੁ ਬਿੰਦਕੁ ਨਦਰਿ ਝਾਕੁ। (ਵੇਖਣ ਨਾਲ) 
- ਰਾਮ ੫. ਵਾਰ ੫:੬ (959) 
(2) ਤਕਦਾ ਹੈ 
“ਬਾਝਹੁ ਸਤਿਗੁਰ ਆਪਣੇ ਬੈਠਾ ਝਾਕੁ ਦਰੁਦ। ? 
__ = ਮਾਰੂ ੫, ਵਾਰ ੬ਸ, ੫, ੨੨ (1096) 


“ਤੀਜੈ ਝਾਖ ਝਖਾਇਆ ਚਉਥੈ ਭੋਰੁ ਭਇਆ। ” 
- ਸਿਰੀ ੫, ੭੪, ੩੨ (43) 
“ਬੂਝੈ ਨਾਹੀ ਏਕੁ ਸੁਧਾਖਰੁ ਓਹੁ ਸਗਲੀ ਝਾਖ ਝਖਾਈਐ। ” (ਖਪਣ ਖਪਦੇ ਹਨ) 
- ਗਉਂ ੫, ੧੬੪”, ੩:੨ (216) 
“ਝਖਿ ਝਖਿ ਝਖਣਾ ਝਗੜਾ ਝਾਖ। ” (ਫਜੂਲ/ਵਾਧੂ/ਖਪਣ ਵਾਲਾ ਝਗੜਾ ਹੈ) 
- ਸਾਰ ੪, ਵਾਰ ੧੫ਸ, ੧, ੧੭ (1243) 


(1) ਝੋਲ ਕੇ, ਕਾਹੀ ਹਟਾ ਕੇ 
“ਨਿਕਟਿ ਨੀਰੁ ਪਸੁ ਪੀਵਸਿ ਨ ਝਾਗਿ। ” 

- ਗਉ ਕਬ, ੨੪, ੨:੨ (328) 
(2) ਗਾਹ ਕੇ, ਫਿਰ ਕੇ 
“ਪਪਰਦੇਸੁ ਝਾਗਿ ਸਉਦੇ ਕਉ ਆਇਆ। ” 

- ਆਸਾ ੫, ੬, ੧:੧ (372) 
(3) ਮੱਛੀ (ਮਹਾਨਕੋਸ਼) 
““ਬਿਬਲੁ ਝਾਗਿ ਸਹਜਿ ਪਰਗਾਸਿਆ। ” ਬਲਹੀਣ (ਕੰਮਜ਼ੋਰ) ਮੱਛੀ ਨੂੰ ਸਹਜੇ ਹੀ 
ਫੜ ਲਿਆ। 

- ਪੁਭਾ ੧, ੧੩, ੧੨ (1331) 
“ਸ਼ਬਦਾਰਥ” “ਦਰਪਣ” ਇਸ ਦੇ ਅਰਥ “ਝਗੂੜ” (ਝੱਗ ਵਾਲਾ ਪਾਣੀ) ਕਰਦਾ ਹੈ। 
“ਝਗੂੜ ” ਵਿਚੋ ਲੰਘ ਕੇ ਸੁਤੇ ਹੀ ਉਜਲ ਹੋ ਗਿਆ) 





1922 


“ਝਖੜੁ ਝਾਗੀ ਮੀਹੁ ਵਰਸੈ ਭੀ ਗੁਰੁ ਦੇਖਣ ਜਾਈ। ” (“ਝਖੜ ਝਾਗੀ” ਭਾਵ ਜੋਰ ਦੀ 
ਵਸਦਾ) 
- ਸੂਹੀ ੪, ਅਸ ੧, ੧੩੪੧ (757) 


“ਦੇਸ ਦਿਸੰਤਰ ਮੈ ਸਗਲੇ ਝਾਗੇ। ” 
- ਸੂਹੀ ੫, ੫, ੩੨ (737) 
(2) ਲੰਘ ਕੇ, ਦੂਰ ਕਰਕੇ 
“ਮੇਰਾ ਹਰਿ ਪ੍ਰਭੁ ਰਾਵਣਿ ਆਈਆ ਹਉਮੈ ਬਿਖੁ ਝਾਗੇ ਰਾਮ। ? 
- ਬਿਲਾ ੪, ਛੰਤ ੨, ੧:੧ (845) 


ਝਠੂਲੀ, ਝੁਠਾਉਣ ਦੀ ਕਿਰਿਆ (ਮਹਾਨਕੋਸ਼); ਝਪਟ ਨਾਲ (ਸ਼ਬਦਾਰਥ, ਨਿਰਣੈ , 


ਦਰਪਨ) 
““ਊਹੀ ਤੇ ਹਰਿਓ ਊਹਾ ਲੇ ਧਰਿਓ ਜੈਸੇ ਬਾਸਾ ਮਾਸ ਦੇਤ ਝਾਟੁਲੀ। ” 
- ਸਾਰ ੫, ੬੧, ੧:੧ (1216) 


“ਉਡਿ ਉਡਿ ਰਾਵਾ ਝਾਟੈ ਪਾਇ। ” 
- ਆਸਾ ੧, ਵਾਰ ਪਸ, ੧, ੨:੩ (465) 


“ਪਰ ਦ੍ਰੋਹ ਕਰਤ ਬਿਕਾਰ ਨਿੰਦਾ ਪਾਪ ਰਤ ਕਰ ਝਾਰ। ? (ਹੱਥ ਝਾੜ ਕੇ ਭਾਵ 


- ਸਾਰ ੫, ੧੨੯, ੨੨੧ (1229) 


“ਕੇਸ ਸੰਗਿ ਦਾਸ ਪਗ ਝਾਰਉ ਇਹੈ ਮਨੋਰਥ ਮੋਰ। ? 

- ਗੂਜ ੫, ੨੦, ੧:੨ (500) 
“ਗੁਨ ਗਾਵਹ ਠਾਕੁਰ ਅਬਿਨਾਸੀ ਕਲਮਲ ਸਗਲੇ ਝਾਰਉ। ” (ਭਾਵ ਸੁਣਦਿਆਂ) 

- ਦੇਵ ੫, ੧੯, ੨:੧ (532) 


ਝਾਰਹ - 
“ਹਰਿ ਹਰਿ ਨਾਮੁ ਦ੍ਿੜਿਾਇਓ ਗੁਰਿ ਮੀਠਾ ਗੁਰ ਪਗ ਝਾਰਹ ਹਮ ਬਾਲ। ”” 
- ਪ੍ਰਭਾ ੪, ੨, ੧":੨ (1335) 


ਝਾਰਹੂ 
“ਕੋਟ ਨ ਓਟ ਨ ਕੋਸ ਨ ਛੋਟਾ ਕਰਤ ਬਿਕਾਰ ਦੋਉ ਕਰ ਝਾਰਹੁ । ”” 
੍‌੍ - ਸਪੁ ੫, ੫":੫ (1388) 
(2) ਝਾੜੀਆ 
“ਜਿਉ ਮ੍ਰਿਗ ਨਾਭਿ ਬਸੈ ਬਾਸੁ ਬਸਨਾ ਭੂਮਿ ਭੁਮਿਓ ਝਾਰਿ ਗਹੇ। ? (ਝਾੜੀਆਂ 
ਗਾਂਹਦਾ ਹੈ) 
- ਪੁਭਾ ੪, ੪, ੩੨ (1336) 





1923 


“ਕਰਤ ਬਿਕਾਰ ਦੋਊ ਕਰ ਝਾਰਤ। ” (ਭਾਵ ਤਿਆਰ ਬਰ ਤਿਆਰ ਹੋ ਕੇ) 
- ਸੂਹੀ ੫, ੩੩, ੨੧ (743) 


- ਰਾਮ ਕਬ, ੧੨, ੧:੧ (972) 
(2) ਝਾੜ ਕੇ 
“ਚਲੇ ਜੁਆਰੀ ਦੁਇ ਹਥ ਝਾਰਿ।” 

- ਭੈਰ ਕਬ, ੨, ੪2੨ (1158) 


“ਨੈਨਹੁ ਸੰਗਿ ਸੰਤਨ ਕੀ ਸੇਵਾ ਚਰਨ ਝਾਰੀ ਕੇਸਾਇਓ। ” (ਝਾੜਦਾ ਹਾਂ) 

- ਸਾਰ ੫, ੬੬, ੨:੧ (1217) 
ਝਾਰੇ - 
“ਗੁਰ ਕੇ ਚਰਨ ਕੇਸ ਸੰਗਿ ਝਾਰੇ। ” (ਝਾੜ, ਝਾੜੋ) 

- ਆਸਾ ੫, ੬2, ੧੧੨ (387) 
ਝਾਰੈ - 
“'ਓਢੈ ਬਸਤ੍ਹ ਕਾਜਰ ਮਹਿ ਪਰਿਆ ਬਹੁਰਿ ਬਹੁਰਿ ਫਿਰਿ ਝਾਰੈ । ” 

- ਸਾਰ ੫, ੧੦, ੨੯੨ (1205) 


- ਮਾਰੂ ੧, ਸੋਲਾ ੯, ੭:੧ (1029) 
“ਝਾਲਾ” (ਰੋਸ਼ਨੀ) ਤੋ ਪਹਿਲਾਂ, ਅੰਮ੍ਰਿਤ ਵੇਲੇ 
“'ਝਾਲਾਘੇ ਉਠਿ ਨਾਮੁ ਜਪਿ ਨਿਸਿ ਬਾਸੁਰ ਆਰਾਧਿ। ” 
- ਗਉਂ ੫, ਬਾਅ ੨ਪਸ:੧ (255) 


-ਸਲੋ ੩, ੬, ੨੧੧ (1420) 


ਸਵੇਰਾ, ਝਲਾਂਘਾ, ਪਰਭਾਤ 
“ਸੁਤੀ ਸੁਤੀ ਝਾਲੂ ਥੀਆ ਭੁਲੀ ਵਾਟੜੀਆਸੁ ਜੀਉ। ? 
- ਸੂਹੀ ੧, ਕੁਚ ੧:੧੩ (762) 


“ਉਠੀ ਝਾਲੂ ਕੰਤੜੇ ਹਉ ਪਸੀ ਤਉ ਦੀਦਾਰੁ । ” 
- ਮਾਰੂ ੫. ਵਾਰ ੧ਸ, ੫, ੩:੧ (1094) 


“ਸੇ ਉਝੜਿ ਭਰਮਿ ਭਵਾਈਅਹਿ ਜਿਉ ਝਾੜ ਮਿਰਗੁ ਭਾਲੇ। ” 
- ਗਉ ੪, ਵਾਰ ੧੫:੫ (309) 





1924 


“ਆਪੇ ਲੇਖ ਅਲੇਥੇ ਆਪੇ ਤੁਮ ਸਿਉ ਨਾਹੀ ਕਿਛੁ ਝਾੜਾ। ” 
- ਮਾਰੂ ੫, ਸੋਲਾ ੧੦, ੩:੩ (1081) 


““ਸਣੁ ਕੀਸਾਰਾ ਚਿਥਿਆ ਕਣੁ ਲਇਆ ਤਨੁ ਝਾੜਿ। ” 
- ਮਾਝ ੧, ਵਾਰ ੧੧ਸ, ੧, ੧:੨ (142) 


ਝਾੜ ਦਿਤਾ, ਲਾਹ ਕੇ ਪਰਾਂ ਸੁੱਟ ਦਿਤਾ 
“ਕੋਧਿ ਖੰਡਿ ਪਰਚੰਡਿ ਲੋਭੁ ਅਪਮਾਨ ਸਿਉ ਝਾੜ੍ਉ।” 
- ਸਵ ੪, ਸਲ ੧:੨ (1406) 


ਅੰਗਹੀਣ (ਸ਼ਬਦਾਰਥ); ਭੇਖੀ ਪਿਛਲਗੂ (ਮਹਾਨਕੋਸ਼); ਝੜੇ ਹੋਏ ਅੰਗਾਂ ਵਾਲਾ 
(ਦਰਪਣ) 
“ਹੋਵਹਿ ਲਿੰਡ ਝਿੰਡ ਨਹ ਹੋਵਹਿ ਐਸੀ ਕਹੀਐ ਸੂਰਤਿ। ” 
- ਸਾਰ ੪, ਵਾਰ ੨੦ਸ, ੨, ੨:੨ (1245) 
--- ਚਮਕਦੇ ਝਲਕਦੇ ਹਨ 
“ਉਪਰਹੁ ਪਾਣੀ ਵਾਰੀਐ ਝਲੇ ਝਿਮਕਨਿ ਪਾਸਿ। ”? 
- ਆਸਾ ੧, ਅਸ ੧੧, ੨:੩ (417) 


-<< ਇਕ ਰਸ ਵਸਨ ਵਾਲਾ (ਸ਼ਬਦਾਰਥ); ਬਿਜਲੀ ਦੀ ਚਮਕਾਰ ਸਹਿਤ, ਗੜਕਦਾ ਹੋਇਆ 
ਗਰਜਦਾ ਹੋਇਆ (ਮਹਾਨਕੋਸ਼) 
“ਸਾਵਣ ਆਇਆ ਝਿਮਝਿਮਾ ਹਰਿ ਗੁਰਮੁਖਿ ਨਾਮੁ ਧਿਆਇ। ” 
- ਸਾਰ ੪, ਵਾਰ ੩੪ਸ, ੪, ੩੧ (1250) 


ਮਧਮ ਮਧਮ ਆਵਾਜ਼ (ਬੂੰਦਾਂ ਡਿਗਣ ਦੀ ਧੁਨੀ) ਨਾਲ 
“ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ। ” 
- ਮਾਝ ੫, ੨੬, ੨੯੧ (102) 
“ਝਿਮਿ ਝਿਮਿ ਅੰਮਿ੍‌ਤੁ ਵਰਸਦਾ ਤਿਸਨਾ ਭੁਖ ਸਭ ਜਾਇ। ? (ਛਮ ਛਮ ਇਕ ਰਸ 
ਮੀ'ਹ ਦਾ ਵਸਣਾ) 
- ਸਲੋ ੩, ੫੬:੪ (1420) 


ਹੋਰ ਰੂਪ: 
ਝਿੰਮਿ - 
“ਝਿੰਮਿ ਝਿੰਮਿ ਅੰਮ੍ਰਿਤੁ ਵਰਸਦਾ। ”” 


- ਸਿਰੀ ੫, ਅਸ ੨੯, ੧੪੯੧ (74) 


ਝਿਮ (ਬੂੰਦ ਦੇ ਡਿਗਣ ਦੀ ਮਧਮ ਧੁਨੀ) ਨਾਲ 
“ਝਿਮਿ ਝਿਮੇ ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ ਰਾਮ। ” 
- ਆਸਾ ੪, ਛੰਤ ੯, ੧:੧ (442) 
ਝਿਲਕਾਵਹਿ -- ਚਮਕਦੇ, ਲਿਸ਼ਕਦੇ 
“ਦੁਆਰ ਊਪਰਿ ਝਿਲਕਾਵਹਿ ਕਾਨ। ”” 





1925 


- ਗੋਂਡ ਕਬ, ੬, ੧੨ (871) 


“ਝਿਲਮਿਲਿ ਝਿਲਕੈ ਚੰਦ ਨ ਤਾਰਾ। ” 
- ਮਾਰੂ ੧, ਸੋਲਾ ੧੩, ੮:੧ (1033) 
ਚਮਕ ਦਮਕ 
“ਝਿਲਮਿਲ ਝਿਲਕੈ ਚੰਦੁ ਨ ਤਾਰਾ। ? 
- ਮਾਰ ੧, ਸੋਨ ੧੩, ੮:੧ (1033) 
ਤੇਜ਼ ਚਮਕ (ਰੋਸ਼ਨੀ) ਦਾ ਪ੍ਰਕਾਸ਼ 
“ਜਹ ਝਿਲਮਿਲਿਕਾਰੁ ਦਿਸੰਤਾ। ”” 
- ਸੋਰ ਨਾਮ, ੧, ੨:੧ (657) 
ਗੁਸੇ ਹੋਏ, ਫਿਟਕਾਰ ਪਾਏ 
“ਕਰਿ ਉਪਦੇਸਿ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ । ”” 
- ਸੋਰ ੫, ੬੨, ੨:੨ (624) 
ਡੀਕ ਲਾ ਕੇ 
“ਗੁਰਮੁਖਿ ਨਾਮੁ ਸੀਤਲ ਜਲੂ ਪਾਇਆ ਹਰਿ ਹਰਿ ਨਾਮੁ ਪੀਆ ਰਸੁ ਝੀਕ। ? 
- ਪ੍ਰਭਾ ੪, ੩, ੧":੨ (1336) 


ਧੀਮੀ, ਮਧਮ 
“ਹੰ ਭੀ ਵੰਵਾ ਡੁਮਣੀ ਰੋਵਾ ਝੀਣੀ ਬਾਣਿ। ” 


- ਸਿਰੀ ੧, ੨੪, ੨੧੨ (23) 


ਝਿਊਰ, ਮੱਛੀਆਂ ਪਕੜਨ ਵਾਲਾ, ਮਾਛੀ 
“ਕਬੀਰ ਥੋਰੈ ਜਲਿ ਮਾਛੁਲੀ ਝੀਵਰਿ ਮੇਲਿਓ ਜਾਲੁ । ” 

- ਸਲੋ ਕਬ, ੪੯:੧ (1367) 
ਹੋਰ ਰੂਪ: 
ਝੀਵਰੁ - 

“ਨਾਨਕ ਇਹੁ ਜੀਉ ਮਛੁਲੀ ਝੀਵਰੁ ਤ੍ਰਿਸਨਾ ਕਾਲੂ । ”” 

- ਰਾਮ ੩, ਵਾਰ ੧੮ਸ, ੧, ੨੧ (955) 
੯੧੭੪ ਹੀ, ਛੰਨ 
“ਕਬੀਰ ਸੰਤਨ ਕੀ ਝੁੰਗੀਆ ਭਲੀ ਭਠਿ ਕੁਸਤੀ ਗਾਉ। ? 

- ਸਲੋ ਕਬ, ੧੪:੧ (1365) 
ਟੋਡੀ, ਮੰਡਲੀ, (ਮਹਾਨਕੋਸ਼); ਝੁੰਬ, ਝੁੰਗਲਮਾਟਾ (ਸ਼ਬਦਾਰਥ), ਉਧੀ ਪਾ ਕੇ ਧੌਣ 
ਸੁਟਕੇ (“ਦਰਪਣ ” ਨਿਰਣੈ) 

“ਝੰਡੀ ਪਾਇ ਬਹਨਿ ਨਿਤਿ ਮਰਕੈ ਦੜਿ ਦੀਬਾਣਿ ਨ ਜਾਹੀ। ”” 
- ਮਾਝ ੧, ਵਾਰ ੨੬ਸ, ੧, ੧੮ (149) 


ਮਿਠੀ ਮਿਠੀ ਧੁਨੀ/ਆਵਾਜ,/ਛਣਕਾਰ, ਹੋਰ ਵੇਖੋ “ਝੁਨਕਾਰ? 
“ਪੰਚ ਸ਼ਬਦ ਝੁਣਕਾਰੁ ਨਿਰਾਲਮੁ ਪ੍ਰਭਿ ਆਪੇ ਵਾਇ ਸੁਣਾਇਆ। ” 





1926 


- ਮਾਰੂ ੧, ਸੋਲਾ ੧੯, ੮:੩ (1040) 


ਝੁਣਕਾਰੇ ---- ਛਣਕਾਰ, ਮਿਠੀ ਧੁਨੀ/ਗੂੰਜ 
“ਸਤੁ ਸੰਤੋਖੁ ਵਜਹਿ ਵਾਜੇ ਅਨਹਦਾ ਝੁਣਕਾਰੇ । ” 
- ਸੂਹੀ ੫, ਛੰਤ ੨, ੩:੫ (778) 
ਹੋਰ ਰੂਪ: 
ਝੁਣਕਾਰੋ - 
“ਤਹ ਅਨਦ ਬਿਨੋਦ ਸਦਾ ਅਨਹਦ ਝੁਣਕਾਰੋ ਰਾਮ। ”? 
- ਬਿਹਾ ੫, ਛੰਤ ੫, ੨:੧ (545) 


“ਅੰਦਰਿ ਭਾਗੁ ਸੋਭ ਦੁਆਰੈ ਅਨਹਤ ਰੁਣੁ ਝੁਣੁ ਲਾਏ । ” 
- ਦੇਵ ੫, ੨੭, ੨੧ (533) 
ਝੁਨਕਾਰ ---- ਮਿਠੀ ਧੀਮੀ ਧੁਨੀ/ਆਵਾਜ਼ /ਘੁੰਘਰੂਆਂ ਦੀ ਛਣਕਾਰ ਵੇਖ “ਝੁਣਕਾਰੁ ” 
“ਪ੍ਰਭ ਕੈ ਸਿਮਰਨਿ ਅਨਹਦ ਝੁਨਕਾਰ। ” 
- ਗਉ ੫. ਸੁਖ ੧, ੭:੭7 (263) 
ਝੁਨੰਤਕਾਰ --- ਛਣਕਾਰ, ਘੁੰਗਰੂਆਂ ਦੀ ਮਿਠੀ ਧੀਮੀ ਆਵਾਜ਼ 
“ਉਪਜਤਾ ਬਿਕਾਰ ਦੁੰਦਰ ਨਉਪਰੀ ਝੁਨੰਤਕਾਰ ਸੁੰਦਰ ਅਨਿਗ ਭਾਉ ਕਰਤ ਫਿਰਤ 
ਬਿਨੁ ਗੋਪਾਲ ਧੋਹੇ। ? 
- ਸਾਰ ੫, ੧੩੯, ੧":੨ (1231) 


“ਬਸਤਾ ਤੂਟੀ ਝੁੰਪੜੀ ਚੀਰ ਸਭਿ ਛਿੰਨਾ। ” 
- ਜੈਤ ੫, ਵਾਰ ੭:੧ (707) 


“ਝਰਿ ਝੁਰਿ ਝਖਿ ਮਾਟੀ ਰਲਿ ਜਾਇ।” 


- ਰਾਮ ੧, ਓਅੰ ੨੬੫ (933) 
ਹੋਰ ਰੂਪ: 
ਝੁਰੁ - 
“ਨਾ ਝੁਰੁ ਹੀਅੜੇ ਸਚੁ ਚਉ ਨਾਨਕ ਸਚੋ ਸਚੁ । ” 
- ਮਾਰੂ ੩, ਵਾਰ ੪ਸ, ੩, ੨:੨ (1088) 
ਝੁਰੈ - 
“ਰਾਮੁ ਝੁਰੈ ਦਲ ਮੇਲੰਵੈ ਅੰਤਰਿ ਬਲੁ ਅਧਿਕਾਰ । ? 
- ਸਲੋ ੧, ੨੫੧੧ (1412) 


- ਸੂਹੀ ੫, ੪੬, ੧:੨ (746) 





1 


“ਸਾਕਤ ਕਾ ਬਕਨਾ ਇਉ ਜਾਨਉ ਜੈਸੇ ਪਵਨੁ ਝੁਲਾਈ। ”” 
- ਸੋਰ ੫, ੩, ੩੨ (609) 


ਝੁਟਾ ਦਿੰਦੇ, ਹਿਲੋਰਾ ਦਿੰਦੇ 
“ਜਲ ਥਲ ਨੀਰਿ ਭਰੇ ਸੀਤਲ ਪਵਣ ਝੁਲਾਰਦੇ । ” (ਭਾਵ ਚਲ/ਵਗ ਰਹੀਆਂ ਹਨ) 
- ਮਾਰੂ ੫, ਵਾਰ ੨੨ਸ, ੫, ੩:੧ (1102) 


ਝੌੱਕਾ, ਹਵਾ ਦਾ ਬੁਲਾ 
“ਕਿਆ ਸੁਣੇਦੋ ਕੂੜੁ ਵੰਵਨਿ ਪਵਣ ਝੁਲਾਰਿਆ” 
- ਵਡ ੫. ਛੰਤ ੨, ੧ਸ:੧ (577) 


ਝੂਟੇ, ਝੋਲੇ 
“ਪਵਨ ਝੁਲਾਰੇ ਮਾਇਆ ਦੇਇ । ”” 
- ਬਿਲਾ ੫, ੧, ੨:੧ (801) 
“ਸਾਕਤ ਕਰਮ ਪਾਣੀ ਜਿਉ ਮਥੀਐ ਨਿਤ ਪਾਣੀ ਝੋਲ ਝੁਲਾਰੇ। ” (ਭਾਵ ਰਿੜਕਦਾ 
ਹੈ) 
- ਨਾਟ ੪, ਅਸ ੫, ੨:੧ (982) 


“ਦਹ ਦਿਸ ਬੂਡੀ ਪਵਨੁ ਝੁਲਾਵੈ ਡੋਰਿ ਰਹੀ ਲਿਵ ਲਾਈ। ” 
- ਗਉ ਕਬ, ੪੬, ੩:੨ (333) 


“ਝੁਲੈ ਸੁ ਛਤੁ ਨਿਰੰਜਨੀ ਮਲਿ ਤਖਤੁ ਬੈਠਾ ਗੁਰ ਹਟੀਐ। ”” 
- ਰਾਮ ਬਸ, ੨:੩ (966) 


“ਮੋਹ ਝੂਠੁ ਪਸਾਰਾ ਝੂਠ ਕੇ ਝੂਠੇ ਲਪਟਾਇ। ” 
- ਗਉਂ ੪, ੪੭, ੩:੨ (166) 
“ਸਾਚੁ ਛੋਡਿ ਝੂਠ ਸੰਗਿ ਮਚੈ। ” 
- ਗਉ ੫. ਸੁਖ ੪, ੪:੨ (267) 
“ਝੁਠ ਸਮਗ੍ਰੀ ਪੇਖਿ ਸਚੁ ਕਰਿ ਜਾਨਿਆ। ” (ਨਾਸਮਾਨ, ਬਿਨਸਨਹਾਰ) 
- ਜੈਤ ੫, ਵਾਰ ੯:੨ (707) 


ਝ 


“ਵਾਣਹੁ ਇਆ ਬਿਧਿ ਸਹੀ ਚਿਤ ਝੂਠਉ ਮਾਇਆ ਰੰਗੁ। ” 
- ਗਉ ੫. ਬਾਅ ੨੬:੪ (255) 


“ਸਾਚ ਛਾਡਿ ਕੈ ਝੂਠਹ ਲਾਗਿਓ ਜਨਮੁ ਅਕਾਰਥੁ ਖੋਇਓ। ” 
- ਸੋਰ ੯, ੧੦, ੧੧ (633) 


(1) ਕੂੜਾ, ਅਸਤ, ਹੋਰ ਵੇਖੋ “ਝੂਠੁ ` 
“ਝੂਠਾ ਰੁਦਨੁ ਹੋਆ ਦੋਆਲੈ ਖਿਨ ਮਹਿ ਭਇਆ ਪਰਾਇਆ। ” (ਕੇਵਲ ਦਿਖਾਵੇ 
ਦਾ) 





1928 


- ਸਿਰੀ ੫, ਪਹ ੧, ੪:੪ (75) 
“ਝਠਾ ਮੰਗਣੁ ਜੇ ਕੋਈ ਮਾਂਗੇ। ” (ਨਾਸ ਹੋਣ ਵਾਲਾ) 
ਸੰ - ਮਾਝ ੫, ੫੦, ੧:੧ (109) 
“ਮਹਜਰੁ ਝੂਠਾ ਕੀਤੋਨੁ ਆਪਿ। ” (ਜੋ ਸਚ ਨਾ ਹੋਵੇ, ਬਣਾਵਟੀ) 
- ਗਉਂ ੫, ੧੬੮, ੧:੧ (199) 
“ਘਰੁ ਦਰੁ ਛੋਡੇ ਆਪਣਾ ਪਰ ਘਰਿ ਝੂਠਾ ਜਾਈ। ” (ਨਾਸ ਹੋਣ ਵਾਲਾ ਮਨੁੱਖ) 
- ਆਸਾ ੩, ਅਸ ੨੮, ੬:੧ (425) 
“ਆਦਿ ਜੁਗਾਦੀ ਹੈ ਭੀ ਹੋਸੀ ਅਵਰੁ ਝੂਠਾ ਸਭੁ ਮਾਨੋ। ” (ਫਜੂਲ, ਨਿਰਾਰਥਕ) 
- ਆਸਾ ੧, ਛੰਤ ੩, ੧:੪ (437) 
“ਕਬੀਰ ਕਸਉਟੀ ਰਾਮ ਕੀ ਝੂਠਾ ਟਿਕੈ ਨ ਕੋਇ। ” (ਜੋ ਖਰਾ ਨਹੀ, ਅਸਲੀ 
ਨਹੀਂ) 


- ਰਾਮ ੩, ਵਾਰ ੪ਸ, ਕਬ, ੧੧ (948) 


“ਨਾ ਸੁਖੁ ਪੇਈਐ ਸਾਹੁਰੈ ਝੂਠਿ ਜਲੀ ਵੇਕਾਰਿ। ” (ਝੂਠ ਕਰਕੇ) 

- ਸਿਰੀ ੧, ਅਸ ੫, ੪੨ (56) 
“ਝੁਠਿ ਨ ਪਾਵਸਿ ਪਾਖੰਡਿ ਕੀਨੈ। ” (ਝੂਠ ਦੁਆਰਾ) 

- ਰਾਮ ੧, ਅਸ ੬, ੮:੨ (906) 


ਝੁਠਿਆ - 
“ਬਿਨਵੰਤਿ ਨਾਨਕ ਕੋਟਿ ਕਾਗਰ ਬਿਨਸ ਬਾਰ ਨ ਝੂਠਿਆ। ” (ਝੂਠੇ, ਅਸਤ, ਕੇਵਲ 


ਦਿਖਾਵੇ ਦਾ) 
- ਜੈਤ ੫, ਛੰਤ ੩, ੩:੬ (705) 
ਝੂਠੀ - 
“ਕਥਨੀ ਝੂਠੀ ਜਮੁ ਭਵੈ ਰਹਣੀ ਸਬਦੁ ਸੁ ਸਾਰੁ। ” (ਅਸਾਰਥਕ) 
- ਸਿਰੀ ੧, ਅਸ ੫, ੬:੩ (56) 
ਝੂਠੀਆਂ - 
“ਅਵਰ ਟਹਲਾ ਝੂਠੀਆ ਨਿਤ ਕਰੈ ਜਮੁ ਸਿਰਿ ਮਾਰ। ” 
- ਮਾਲੀ ੫, ੧, ੧":੨ (986) 
(2) ਅਸਤਵਾਦੀ, ਝੂਠ ਬੋਲਣ ਵਾਲਾ 
“ਜਿਥੈ ਓਹੁ ਜਾਇ ਤਿਥੈ ਓਹੁ ਝੂਠਾ ਕੂੜੁ ਬੋਲੇ ਕਿਸੈ ਨ ਭਾਵੈ । ” 
- ਸੋਰ ੪, ਵਾਰ ੨੭ਸ, ੪, ੨:੫ (653) 
ਹੋਰ ਰੂਪ: 
ਝੂਠੀ - 
““ਝੂਠੀ ਝੂਠਿ ਲਗੀ ਜੀਉ ਕੂੜਿ ਮੁਠੀ ਕੂੜਿਆਰੇ। ” 
- ਗਉ ੧. ਛੰਤ ੨, ੩:੨ (244) 
“ਬਿਨੁ ਸਬਦੈ ਪਿਰੁ ਨ ਪਾਇਓ ਜਨਮੁ ਗਵਾਇਓ ਰੋਵੈ ਅਵਗੁਣਿਆਰੀ ਝੂਠੀ। ” 
- ਵਡ ੩, ਅਲਾ ੨, ੨:੪ (583) 





1929 


“ਦਰਿ ਘਰਿ ਢੋਈ ਨ ਲਹੈ ਦਰਗਹ ਝੂਠੁ ਖੁਆਰੁ । ” 
- ਸਿਰੀ ੧, ੧੩, ੧੨ (19) 
“ਮੁਖਿ ਝੂਠੈ ਝੂਠੁ ਬੋਲਣਾ ਕਿਉ ਕਰਿ ਸੂਚਾ ਹੋਇ। ” 
- ਸਿਰੀ ੧, ਅਸ ੫, ੧੨ (56) 
“ਸੀਗਾਰ ਮਿਠ ਰਸ ਭੋਗ ਭੋਜਨ ਸਭੁ ਝੂਠੁ ਕਿਤੈ ਨ ਲੇਖਏ। ” (ਅਸਤ, ਨਾਸ਼ਮਾਨ) 
- ਗਉ ੧. ਛੰਤ ੧, ੧:੪ (242) 
“ਵਿਚਿ ਵਰਤੈ ਨਾਨਕ ਆਪਿ ਝੂਠੁ ਕਹੁ ਕਿਆ ਗਨੀ। ” (ਭਾਵ ਮੰਦਾ, ਮਾੜਾ) 
- ਤਿਲੰ ੪, ੧, ੨੨ (723) 


(1) ਅਸਤ ਪ੍ਰਾਣੀ, ਨਾ ਰਹਿਣ ਵਾਲੇ ਪ੍ਰਾਣੀ, ਹੋਰ ਵੇਖੋ “ਝੂਠੈ” (3) 
“ਗਿਆਨੁ ਧਿਆਨੁ ਗੁਣ ਸੰਜਮੁ ਨਾਹੀ ਜਨਮਿ ਮਰਹੁਗੇ ਝੂਠੇ । ” 
- ਸਿਰੀ ੧, ਪਹ ੨, ੨:੪ (75) 
“ਮੋਹ ਝੂਠੁ ਪਸਾਰਾ ਝੂਠ ਕੇ ਝੂਠੇ ਲਪਟਾਇ। ” 
- ਗਉਂ ੪, ੪੭, ੩:੨ (166) 
(2) ਜੋ ਸਤਿ ਨਹੀਂ, ਮਿਥਿਆ, ਕੂੜੇ, ਹੋਰ ਵੇਖੇ “ਝੂਠੇ” (2) 
“ਅਵਰਿ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇਹੁ । ” 
੍‌ - ਮਾਝ ੧, ਵਾਰ ੬ਸ, ੧, ੧:੪ (140) 
“ਕਬੀਰ ਬਿਕਾਰਹ ਚਿਤਵਤੇ ਝੂਠੇ ਕਰਤੇ ਆਸ। ”" (ਭਾਵ ਮਾੜੀਆਂ ਗਲਾਂ) 
- ਸਲੋ ਕਬ, ੨੦੫੧੧ (1375) 
(3) ਝੂਠ ਵਿਚ 
“ਸੋ ਝੂਠਾ ਜੋ ਝੂਠੇ ਲਾਗੈ ਝੂਠੇ ਕਰਮ ਕਮਾਈ। ” (ਦੂਜੇ “ਝੂਠੇ” ਦੇ ਅਰਥ “ਅਸਤ” 
ਮਿਥਿਆ ਹੈ) 
- ਗੂਜ ੩, ੪, ੪:੧ (490) 
“ਰਾਣਾ ਰਾਉ ਰਾਜ ਭਏ ਰੰਕਾ ਉਨਿ ਝੂਠੇ ਕਹਣੁ ਕਹਾਇਓ। ” (ਝੂਠ ਵਿਚ ਦਾਹਵਾ 
ਬੰਨਦੇ ਹਨ) 
- ਸਾਰ ੫, ਅਸ ੧, ੧:੧ (1235) 
(4) ਹੈ ਝੂਠੇ, ਹੇ ਅਸਤਿ ਪ੍ਰਾਣੀ 
“ਝੁਠੇ ਕਹਾ ਬਿਲੋਵਸਿ ਪਾਨੀ। ” 
- ਸੋਰ ਕਬ, ੮, ੧੨ (656) 


“ਮੁਖਿ ਝੂਠੈ ਝੂਠੁ ਬੋਲਣਾ ਕਿਉ ਕਰਿ ਸੂਚਾ ਹੋਇ। ” 

- ਸਿਰੀ ੧, ਅਸ ੫, ੧੨ (56) 
(2) ਝੂਠੇ, ਜੋ ਅਸਤ ਨਹੀਂ, ਕੂੜੇ ਵੇਖੋ “ਝੂਠੇ” (2) 
“ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ । ” 


- ਮਾਝ ੫, ਬਾਰਾ ੩:੪ (133) 
(3) ਝੂਠਾ, ਕੂੜਾ, ਝੂਠ ਬੋਲਣ ਵਾਲਾ, ਅਸਤ ਵੇਖੋ ਝੂਠੇ (1) 
(3) ਝੂਠੈ ਕੀ ਹੈ ਝੂਠੀ ਪਰੀਤਿ ਛੁਟਕੀ ਰੇ ਮਨ ਛੁਟਕੀ ਰੇ ਸਾਕਤ ਸੰਗਿ ਨ ਛੁਟਕੀ 
ਰੇ। 22 

- ਦੇਵ ੫, ੩੭, ੧":੩ (535) 
(4) ਝੂਠ ਵਿਚ 





1930 


“ਮਨਮੁਖਿ ਅੰਧਾ ਸਬਦੁ ਨ ਜਾਣੈ ਝੂਠੈ ਭਰਮਿ ਭੁਲਾਨਾ। ” 
- ਸੋਰ ੩, ੧੨, ੧":੨ (604) 


“ਝੁਠੋ ਝੂਠੁ ਵਖਾਣਿ ਸੁ ਮਹਲੁ ਖੁਆਈਐ। ” 


- ਮਾਝ ੧, ਵਾਰ ੧੮੬ (146) 


“ਦੇਹ ਛਿਜੰਦੜੀ ਉਣਮ ਝੂਣਾ ਗੁਰਿ ਸਜਣਿ ਜੀਉ ਧਰਾਇਆ। ” 
- ਰਾਮ ੫. ਵਾਰ ੧੬ਸ, ੫, ੨੧ (964) 


““ਊਣੀ ਨਾਹੀ ਝੂਣੀ ਨਾਹੀ ਨਾਹੀ ਕਿਸੈ ਵਿਹੂਣੀ। ” (ਚਿੰਤਾਂਤੁਰ, ਉਦਾਸ) 
- ਰਾਮ ੫. ਵਾਰ ੬ਸ, ੧:੪ (959) 
ਝੂਣੇ - 
“ਨਾਮ ਵਿਹੂਣੇ ਊਣੇ ਝੂਣੇ ਨਾ ਗੁਰਿ ਸਬਦੁ ਸੁਣਾਇਆ। ”” (ਉਦਾਸ) 
- ਸੂਹੀ ੧, ਛੰਤ ੫, ੭:੫ (767) 


“ਗੁਰ ਪ੍ਰਸਾਦਿ ਨਾਨਕ ਮਨਿ ਵਸਿਆ ਦੂਖਿ ਨ ਕਬਹੂ ਝੂਰਉ ਬੁਝਿ ਪ੍ਭ ਕਉ।” 
- ਜੈਤ ੫, ੩, ੪੧ (700) 

ਹੋਰ ਰੂਪ: 
ਝੂਰਹਿ - 
““ਝਝੈ ਕਦੇ ਨ ਝੂਰਹਿ ਮੂੜੇ ਸਤਿਗੁਰ ਕਾ ਉਪਦੇਸੁ ਸੁਣਿ ਤੂ ਵਿਖਾ। ” (ਪਛਤਾਵੇ) 

- ਆਸਾ ੩, ਪਟੀ ੧੩:੧ (435) 
ਝੁਰ ਝੁਰ ਕੇ, ਪਛਤਾ ਕੇ, ਈਰਖਾ ਵਿਚ ਸੜ ਸੜ ਕੇ 
“'ਝੂਰਤ ਝੂਰਤ ਸਾਕਤ ਮੂਆ। "” 

- ਗਉ ੫. ਬਾਅ ੨੫:੩ (255) 


“ਪ੍ਰਭ ਕੇ ਸੇਵਕ ਦੂਖ ਨ ਝੂਰਨ। ” 
- ਆਸਾ ੫, ੯੯, ੩:੨ (395) 
ਹੋਰ ਰੂਪ: 
ਤੂਰਨੂ - 
“ਝਝਾ ਝੂਰਨੁ ਮਿਟੈ ਤੁਮਾਰੋ। ” (ਝੁਰਨਾ) 
- ਗਉ ੫. ਬਾਅ ੨੫:੧ (255) 


“ਗੁਣਵੰਤੀ ਗੁਣ ਵੀਥਰੈ ਅਉਗੁਣਵੰਤੀ ਝੂਰਿ। ” 
- ਸਿਰੀ ੧, ੯, ੧੧ (17) 





1931 


“ਮਨਮੁਖ ਗੁਣ ਤੈ ਬਾਹਰੇ ਬਿਨੁ ਨਾਂਵੈ ਮਰਦੇ ਝੂਰਿ। ” (ਈਰਖਾ ਵਿਚ ਸੜ ਕੇ) 
- ਸਿਰੀ ੩, ੩੭, ੨੪ (27) 
(2) ਪਛਤਾਕੇ 
“ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਭਾਈ ਤਿਤੁ ਦਿਨਿ ਮਰੀਐ ਝੂਰਿ। ” 
- ਸੋਰ ੫, ਅਸ ੧, ੪:੩ (640) 
“ਜਿਨ੍ਹਾਂ ਨੇਹੁ ਦੂਜਾਣੇ ਲਗਾ ਝੂਰਿ ਮਰਹੁ ਸੇ ਵਾਢੀਆ। ” (ਕੁੜ੍ਹ ਕੁੜ੍ ਕੇ) 
ਪ, ਅਸ ੪, ੧੨ (761) 


“ਚੀਤਿ ਆਵੈ ਤਾਂ ਕਬਹਿ ਨ ਝੂਰੀ। ” 
- ਭੈਰ ੫, ੨੧, ੧:੪ (1141) 


“ਸਤਿਗੁਰੁ ਰੋਇ ਦਇਆਲੁ ਨ ਕਬਹੂੰ ਝੂਰੀਐ। ” 
- ਮਾਝ ੧, ਵਾਰ ੨੫੧ (149) 
“ਧਨਿ ਗਇਐ ਬਹਿ ਝੂਰੀਐ ਧਨ ਮਹਿ ਚੀਤੁ ਗਵਾਰ। ” (ਕੁੜੀਦਾ ਭਾਵ ਦੁੱਖੀ 
ਹੋਈਦਾ ਹੈ) 
- ਰਾਮ ੧, ਓਅੰ ੩੬:੧ (934) 


“ਸਰਨਿ ਆਵੈ ਪਾਰਬ੍ਰਹਮ ਕੀ ਤਾ ਫਿਰਿ ਕਾਹੇ ਝੂਰੇ। ” 

- ਮਾਝ ੫, ਅਸ ੩੯, ੨੯੧ (133) 
“'ਨਿਹਫਲੁ ਜਨਮੁ ਤਿਨ ਬ੍ਰਿਥਾ ਗਵਾਇਆ ਤੇ ਸਾਕਤ ਮੁਏ ਮਰਿ ਝੂਰੇ। ” (ਝੁਰ/ 
ਪਛਤਾਕੇ) 


- ਵਡ ੪, ਛੰਤ ੩, ੩:੩ (574) 


ਹੋਰ ਰੂਪ: 
ਭੂਰੇਉ - 
“ਪਿਰ ਬਿਨੁ ਜੋਬਨੁ ਬਾਦਿ ਗਇਅਮੁ ਵਾਢੀ ਝੂਰੇਦੀ ਝੂਰੇਉ। ” 
- ਮਾਰੂ ੧, ਅਸ ੯, ੫:੨ (1015) 


ਝੂਰੇਇ - 
“ਪਿਰੁ ਪਰਦੇਸੀ ਜੇ ਥੀਐ ਧਨ ਵਾਂਢੀ ਝੂਰੇਇ। ”? 
੍‌੍ - ਸਿਰੀ ੧, ਅਸ ੫, ੨:੧ (56) 
ਝੂਰੇਦੀ - 
“ਫਰੀਦਾ ਜੋ ਡੋਹਾਗਣਿ ਰਬ ਦੀ ਝੂਰੇਦੀ ਝੂਰੇਇ। ” 
- ਸਲੋ ਫਰ, ੬੨੨ (1381) 
ਝੂਰੈ - 
“ਮਾਇਆ ਕਾਰਣਿ ਸਦ ਹੀ ਝੁਰੈ। ”” 
੍‌ - ਰਾਮ ੫, ੩੨, ੩:੧ (893) 





1932 


- ਮਾਰੂ ੫ ੨੫; ੨੧ (1006) 
(2) ਝੂਟਨਾਂ, ਹੁਲਾਰਾ ਲੈਣਾ 
“ਸੰਪਤ ਦੋਲ ਝੋਲ ਸੰਗਿ ਝੁਲਤ ਮਾਇਆ ਮਗਨ ਭੂਮਤ ਘੁਘਨਾ। ” 
ਮੰ - ਸਮੁ ੫, ੪":੨ (1387) 


ਝਲਾਂ 
“ਤਿਸੁ ਗੁਰ ਕਉ ਝੂਲਾਵਉ ਪਾਖਾ। ” 


- ਗਉਂ ੫, ਅਸ ੯, ੩:੧ (239) 
(1) ਝੂਲਦੇ/ਹੁਲਾਰੇ ਲੈਂਦੇ ਹਨ 
“ਜਾ ਕਾ ਚਵਰੁ ਸਭ ਉਪਰਿ ਝੂਲੈ । ” 
.---. - ਆਸਾ ੫, ੯੦, ੨:੩ (393) 
(2) ਝੂਮਦਾ ਹੈ 
“ਉਹ ਝੂਲੈ ਉਹ ਚੀਰੀਐ ਸਾਕਤ ਸੰਗੁ ਨ ਹੇਰਿ। ” 
- ਸਲੋ ਕਬ, ੮੮੨ (1369) 


“ਉਮਰਾਵਹੁ ਆਗੈ ਝੇਰਾ। ? 
- ਸੋਰ ੫, ੫੧, ੧:੩ (621) 
ਹੋਰ ਰੂਪ: 
ਝੇਰਿ - 
“ਅੰਧਾ ਝਖਿ ਝਖਿ ਪਇਆ ਝੇਰਿ। ? (ਝਗੜੇ ਭਾਵ ਜਨਮ ਮਰਨ ਦੇ ਚੱਕਰ ਵਿਚ) 
- ਮਲਾ ੧, ਵਾਰ ੨੦ਸ, ੧, ੧੫ (1287) 
ਝਲਾਂ, ਲਾਟਾਂ 
“ਆਗੈ ਬਿਮਲ ਨਦੀ ਅਗਨਿ ਬਿਖੁ ਝੇਲਾ। ” 
- ਮਾਰੂ ੧, ਸੋਲਾ ੬, ੯:੧ (1026) 
ਅਨੰਦ/ਖੁਸ਼ੀ ਦਾ ਹੁਲਾਰਾ/ਝੂਟਾ, ਨਸ਼ੇ ਵਿਚ ਸਿਰ ਝੁਕ ਜਾਣਾ 
“ਤਨੁ ਮਨੁ ਅਰਪਿ ਸਰਬਸੁ ਸਭੁ ਅਰਪਿਓ ਅਨਦ ਸਹਜ ਧੁਨਿ ਝੋਕ। ”” 
-ਸਾਰ ਸੂਰ, ੧, ੧":੨ (1253) 


“ਚਾਰੇ ਕੁੰਡਾ ਝੋਕਿ ਵਰਸਦਾ ਬੂੰਦ ਪਵੈ ਸਹਜਿ ਸੁਭਾਇ। ” 
- ਸਲੋ ੩, ੫੫:੪ (1419) 


“ਜਾ ਜਮੁ ਆਇ ਝੋਟ ਪਕਰੈ ਤਬਹਿ ਕਾਹੇ ਰੋਇਆ। ?” 

- ਆਸਾ ਕਬ, ੨੩, ੨:੨ (481) 
“ਉਘਰਿ ਗਈਆਂ ਖਿਨਹਿ ਭੀਤਰਿ ਜਮਹਿ ਗ੍ਰਾਸੇ ਝੋਟ। ? (ਝਾਟਾ, ਕੇਸ) 

- ਸਾਰ ੫, ੧੦੪, ੧੨ (1224) 


(1) ਬੁਛਾੜ, ਮੀਂਹ ਦਾ ਜ਼ੋਰ ਨਾਲ ਪੈਣਾ 





1933 


“ਕਾਲਾ ਗੰਢੁ ਨਦੀਆ ਮੀਹ ਝੋਲ। ”” 
- ਮਾਝ ੧, ਵਾਰ ੧੨ਸ, ੧, ੨:੭ (143) 
(2) ਹਿਲਾਉਣ ਦੀ ਕ੍ਰਿਆ 
“ਸਾਕਤ ਕਰਮ ਪਾਣੀ ਜਿਉ ਮਥੀਐ ਨਿਤ ਪਾਣੀ ਝੋਲ ਝੁਲਾਰੇ। ” (ਭਾਵ ਰਿੜਕਦਾ 
ਹੈ) 
- ਨਟ ੪, ਅਸ ੫, ੨੧ (983) 
(3) ਹੁਲਾਰਾ 
“ਸੰਪਤ ਦੋਲ ਝੋਲ ਸੰਗਿ ਝੂਲਤ ਮਾਇਆ ਮਗਨ ਭੁਮਤ ਘੁਘਨਾ। ” 
- ਸਮੁ ੫, ੪੨ (1387) 


- ਗਉਂ ੫, ੭੯, ੧":੨ (179) 


“ਝੋਲਿ ਮਹਾ ਰਸੁ ਹਰਿ ਅੰਮ੍ਰਿਤੁ ਪੀਜੈ। ” (ਬੁੱਕ ਭਰਨ ਨੂੰ ਵੀ “ਝੋਲ” ਕਹਿੰਦੇ ਹਨ) 
- ਗਉਂ ੫, ੧੬੪, ੧":੨ (198) 
“ਰਸੁ ਸਤੁ ਝੋਲਿ ਮਹਾ ਰਸੁ ਪਾਂਵੈ। ” (ਭਾਵ ਰਿੜਕ ਕੇ) 
- ਆਸਾ ੧, ਅਸ ੧, ੧:੪ (411) 


“ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ। ” 
- ਜਪੁ ੧, ੨੮੧੧ (6) 


“ਸਤਿਗੁਰੁ ਪੁਰਖੁ ਮਨਾਵਹੁ ਅਪੁਨਾ ਹਰਿ ਅੰਮ੍ਰਿਤੁ ਪੀ ਝੋਲੀਐ। ”” 
- ਦੇਵ ੪, ੩, ੨੧ (527) 


“ਜਹ ਉਹੁ ਜਾਇ ਤਹੀ ਸੁਖੁ ਪਾਂਵੈ ਮਾਇਆ ਤਾਸੁ ਨ ਝੋਲੈ ਦੇਵ। ” 
- ਬਿਲਾ ਕਬ, ੧੨, ੨:੧ (857) 


ਵ 


“ਵਤਨ ਕਰਹੁ ਤੁਮ ਅਨਿਕ ਬਿਧਿ ਰਹਨੁ ਨ ਪਾਵਹੁ ਮੀਤ। ” 

- ਗਉ ੫. ਬਾਅ ੨੬ਸ:੧ (255) 
ਗੁਰਮੁਖੀ ਲਿਪੀ ਦਾ 15 ਅੱਖਰ “ਵ?” 
“ਵੰਵਾ ਵਾਣਹੁ ਦ੍ਰਿੜ ਸਹੀ ਬਿਨਸਿ ਜਾਤ ਏਹ ਹੇਤ। ”” 

- ਗਉਂ ੫, ਬਾਅ ੨੬:੧ (255) 


“ਵਵੈ” ਅੱਖਰ ਦੁਆਰਾ 
“ਵੱਵੈ ਨਦਰਿ ਕਰੇ ਜਾ ਦੇਖਾ ਦੂਜਾ ਕੋਈ ਨਾਹੀ। ” 





1934 


- ਆਸਾਂ ੧, ਪਟੀ ੧੩੧ (433) 


“ਵਾ ਕੈ ਹਾਥਿ ਸਮਰਥ ਤੇ ਕਾਰਨ ਕਰਨੈ ਜੋਗ । ”” 
- ਗਉਂ ੫, ਬਾਅ ੨੬:੭ (255) 


“ਨਾਨਕ ਤਿਹ ਉਸਤਤਿ ਕਰਉ ਵਾਹੂ ਕੀਓ ਸੰਜੋਗ । ” 
- ਗਉ ੫. ਬਾਅ ੨੬:੮ (255) 


੦ < 


ਜਾਣੋ, ਸਮਝੋ 
“ਵੰਵਾ ਵਾਣਹੁ ਦ੍ਰਿੜੁ ਸਹੀ ਬਿਨਸਿ ਜਾਤ ਏਹ ਹੇਤ। ” 
- ਗਉਂ ੫, ਬਾਅ ੨੬:੧ (255) 
ਜਾਣਦਾ, ਸਮਝਦਾ 
“ਵਾਣਤ ਸੋਈ ਸੰਤੁ ਸੋਇ ਭੂਮ ਤੇ ਕੀਚਿਤ ਭਿੰਨ । ? 
- ਗਉ ੫. ਬਾਅ ੨੬੫ (255) 
ਵਿਆਨੋ ---- ਗਿਆਨ 
“ਵਿਆਨੋ ਬੋਲੈ ਆਪੇ ਬੂਝੈ। ” 
- ਰਾਮ ੧, ਓਅੰ ੨੭੧ (933) 


“ਵੋ ਪੇਖਉ ਸੋ ਬਿਨਸਤਉ ਕਾ ਸਿਉ ਕਰੀਐ ਸੰਗੁ । ? 
- ਗਉਂ ੫, ਬਾਅ ੨੬੩ (255) 


ਨ 


“ਧੰਨੁ ਅਨਾਦਿ ਭੂਖੇ ਕਵਲੁ ਟਹਕੇਵ। ” 
-ਗੋਂਡ ਕਬ, ੧੧, ੧:੨ (873) 


“ਕਰਉ ਬੇਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ। 
-ਗਉ ੫. ੫, ੧:੧ (13) 


ਹੋਰ ਰੂਪ: 


ਟਹਲਾ - 
“ਅਵਰ ਟਹਲਾ ਝੂਠੀਆਂ ਨਿਤ ਕਰੈ ਜਮੁ ਸਿਰਿ ਮਾਰ। ” (ਸੇਵਾ) 
- ਮਾਲੀ ੫, ੧, ੧":੨ (986) 
ਟਹਲਾਇਓ -- ਟਹਲ/ਸੇਵਾ ਵਿਚ ਲਾ ਦਿਤਾ 
“ਕਾਟਿ ਜੇਵਰੀ ਕੀਓ ਦਾਸਰੋ ਸੰਤਨ ਟਹਲਾਇਓ। ”” 
-ਗਉ ੫, ੧੩੬", ੧:੧ (209) 


ਟਹਲਾਵਾ ---- ਟਹਲ (ਸੇਵਾ) ਵਿਚ 





1935 


“ਨੇਤ ਪੁਨੀਤ ਭਏ ਦਰਸੁ ਪੇਖੇ ਹਸਤ ਪੁਨੀਤ ਟਹਲਾਵਾ। ” 
-ਸਾਰ ੫, ੩੯, ੧:੧ (1212) 


-ਮਾਰੂ ੫, ਸੋਲਾ ੭, ੧੩:੨ (1078) 


- ਜਪੁ ੧, ੩੮੫ (8) 


“ਸਗਲ ਭਵਣ ਕੀ ਮੁਰਤਿ ਏਕਾ ਮੁਖਿ ਤੇਰੈ ਟਕਸਾਲਾ। ”” 
- ਸਾਰ ੧, ੪, ੧:੨ (596) 
ਟਕਸਾਲੀ - 
“ਤਿਸੁ ਘੜੀਐ ਸਬਦੁ ਸਚੀ ਟਕਸਾਲੀ। ” 
-ਭੈਰ ੪, ੩, ੨੨ (1134) 


“ਮਨ ਦਸ ਨਾਜੁ ਟਕਾ ਚਾਰਿ ਗਾਂਠੀ ਐੱਡੋਂ ਟੇਢੇ ਜਾਤੁ । ” 
-ਸਾਰ ਕਬ, ੧, ੧":੨ (1251) 


ਹੋਰ ਰੂਪ: 
ਟਕਿਆ 
“ਲਖ ਟਕਿਆ ਕੇ ਮੁੰਦੜੇ ਲਖ ਟਕਿਆ ਕੇ ਹਾਰ। (ਰੁਪਈਆ) 
-ਆਸਾ ੧, ਵਾਰ ੪ਸ, ੧, ੨੬ (464) 


ਤੋਲ ਦੀ ਇਕ ਇਕਾਈ, ਚਾਰ ਮਾਸਿਆਂ ਦਾ ਤੋਲਾ 
“ਆਪੇ ਧਰਤੀ ਸਾਜੀਅਨੁ ਪਿਆਰੈ ਪਿਛੈ ਟੰਕੁ ਚੜਾਇਆ। ” (ਭਾਵ ਪ੍ਰਭੂ ਰਚਨਾ ਦੀ 
ਸਮੁਚਤਾ ਦੇ ਸੰਦਰਭ ਵਿਚ ਧਰਤੀ ਬੜੀ ਨਿੱਕੀ ਹੈ) 

- ਸੋਰ ੪, ੪, ੧:੩ (605) 


“ਹਰਿ ਭਗਤਾਂ ਕਾ ਮੇਲੀ ਸਰਬਤ ਸਉ ਨਿਸੁਲ ਜਨ ਟੰਗ ਧਰਿ। ”? 

- ਬਿਲਾ ੪, ਵਾਰ ੨:੩ (849) 
ਟੰਗ, ਲਤ 
“ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ। ? 

- ਗੋਂਡ ਨਾਮ, ੭, ੧:੨ (875) 


“ਟਟੈ ਟੰਚੁ ਕਰਹੁ ਕਿਆ ਪ੍ਰਾਣੀ ਘੜੀ ਕਿ ਮੁਹਤਿ ਕਿ ਉਠਿ ਚਲਣਾ। ”” 
-ਆਸਾਂ ੧, ਪਟੀ ੧੪੧ (433) 





1936 


“ਰਸੁ ਕਸੁ ਟਟਰਿ ਪਾਈਐ ਤਪੈ ਤੈ ਵਿਲ ਲਾਇ। ”” 
- ਮਾਝ ੧, ਵਾਰ ੧੧ਸ, ੧, ੨੦੩ (143) 
ਗੁਰਮੁਖੀ ਲਿਪੀ ਦਾ 16ਵਾਂ ਅੱਖਰ “ਟ? (ਟੈੱਕਾ) 
“ਟਟਾ ਬਿਕਟ ਘਾਟ ਘਟ ਮਾਹੀ। ”” 
- ਗਉਂ ਕਬ, ਬਾਅ ੧੭:੧ (341) 


ਹੋਰ ਰੂਪ: 
ਟਟੈ - 
“ਟਟੈ ਟੰਚੁ ਕਰਹੁ ਕਿਆ ਪ੍ਰਾਣੀ ਘੜੀ ਕਿ ਮੁਹਤਿ ਕਿ ਉਠਿ ਚਲਣਾ। ”” 
-ਆਸਾ ੧, ਪਟੀ ੧੪:੧ (433) 


- ਗਉਂ ੩, ੨੪, ੩:੨ (159) 


- ਗਉਂ ੩, ੨੪, ੩:੩ (159) 


“ਮਾਊ ਪੀਊ ਕਿਰਤੁ ਗਵਾਇਨਿ ਟਬਰ ਰੋਵਨਿ ਧਾਹੀ। ” 
- ਮਾਝ ੧, ਵਾਰ ੨੬ਸ, ੧, ੧:੪ (149) 


- ਸਿਰੀ ੫, ਅਸ ੨੯, ੧੮੧ (74) 


“ਜੋ ਤੁਮ ਕਰਹੁ ਸੋਈ ਭਲ ਮਾਨੈ ਭਾਵਨੁ ਦੁਬਿਧਾ ਦੂਰਿ ਟਰਹੁ । ” 
- ਬਿਲਾ ੫, ੧੧੯, ੨:੧ (828) 
ਹਟਦਾ, ਦੂਰ ਹੁੰਦਾ 
“ਅਸਾਧ ਰੋਗੁ ਉਪਜਿਓ ਤਨ ਭੀਤਰਿ ਟਰਤ ਨ ਕਾਹੂ ਟਾਰਿਓ। ” 
- ਮਾਰੂ ੫ ੮, ੨:੧ (1001) 


ਦੂਰ ਹੋਈ, ਹਟੀ, ਨਾਸ ਹੋਈ 
“ਨਉ ਨਿਧਿ ਠਾਕੁਰਿ ਦਈ ਸੁਦਾਮੈ ਧੂਅ ਅਟਲੁ ਅਜਹੂ ਨ ਟਰਿਓ। ” 
- ਮਾਰੂ ਨਾਮ, ੧, ੩੨ (1105) 


ਹੋਰ ਰੂਪ: 
ਟਰਿਆ - 
““ਪ੍ਰਥਮੇ ਗਰਭ ਵਾਸ ਤੇ ਟਰਿਆ। ” (ਹਟਿਆ, ਦੂਰ ਹੋਇਆ, ਬਾਹਰ ਆਇਆ) 
- ਗਉ ੫, ਅਸ ੪, ੧:੧ (237) 





[0 । 


- ਗੋਂਡ ਨਾਮ, ੫, ੪:੪ (874) 


ਟਰੀਐ - 
“ਖਿਨੁ ਨਾਹਿ ਟਰੀਐ ਪ੍ਰੀਤਿ ਹਰੀਐ ਸੀਗਾਰ ਹਭਿ ਰਸ ਅਰਪੀਐ। ” (ਹਟੀਏ, ਦਰ 
ਹੋਈਏ) 

- ਆਸਾ ੫. ਛੱਤ ੪, ੧:੩ (454) 
ਟਰੇ - 

“ਚਰਣ ਕਮਲ ਸੰਗਿ ਪ੍ਰੀਤਿ ਕਲਮਲ ਪਾਪ ਟਰੇ।”” (ਟਲ ਗਏ, ਦੂਰ ਹੋਏ) 

- ਆਸਾ ੫, ਛੱਤ ੯, ੪:੨ (459) 
ਟਰੈ - 

“ਕਵਨੁ ਅਸਥਾਨੁ ਜੋ ਕਬਹੁ ਨ ਟਰੈ। ” (ਟਲਦਾ ਭਾਵ ਅਟੱਲ ਹੈ) 

- ਗਉਂ ੫, ਅਸ ੪, ੧":੧ (237) 
“ਸੰਤ ਕੀ ਦੂਖਨਾ ਸੁਖ ਤੇ ਟਰੈ। ” (ਟਲਦਾ ਹੈ, ਭਾਵ ਰਹਿ ਜਾਂਦਾ ਹੈ) 

- ਗਉ ੫. ਸੁਖ ੧੩, ੪:੮ (280) 
ਇਕ ਭੱਟ ਕਵੀ, ਜਿਸ ਦਾ ਗੁਰੂ ਅੰਗਦ ਦੇਵ ਜੀ ਦਾ ਇਕ ਸਵਯਾ ਸ੍ਰੀ ਗੁਰੂ ਗ੍ਰੰਥ ਸਾਹਿਬ 
ਵਿਚ ਦਰਜ ਹੈ। ਕਈ ਵਿਦਵਾਨ “ਟਲ” ਤੇ “ਕਲ” ਨੂੰ ਇਕੋ ਮੰਨਦੇ ਹਨ 
“ਸੁ ਕਹੁ ਟਲ ਗੁਰੁ ਸੇਵੀਐ ਅਹਿਨਿਸਿ ਸਹਜਿ ਸੁਭਾਇ। ”? 

- ਸਵ ੨, ੧੦੧੫ (1392) 


““ਟਲਹਿ ਜਾਮ ਕੇ ਦੂਤ ਤਿਹ ਜੁ ਸਾਧੂ ਸੰਗਿ ਸਮਾਹਿ। ” 
- ਗਉਂ ੫, ਬਾਅ ੨੭੬ (255) 
-<<= ਟਲ ਪੈੱਦਾ/ਜਾਂਦਾ ਹੈ 
“ਜਿਉ ਸਾਹਿਬੁ ਰਾਖੈ ਤਿਉ ਰਹੈ ਇਸੁ ਲੋਭੀ ਕਾ ਜੀਉ ਟਲਪਲੈ। ”” 
- ਸਿਰੀ ੧, ੩੩, ੧੨ (25) 
ਟਾਲਿਆ, ਹਟਾਇਆ 
“ਨਿਹਚਲੁ ਮਸਤਕਿ ਲੇਖੁ ਲਿਖਿਆ ਸੋ ਟਲੈ ਨ ਟਲਾਧਾ। ”” 
- ਮਾਰੂ ੫, ਵਾਰ ੧੯:੬ (1101) 
ਟਲਣਾ, ਰੁਕਨਾ 


“ਦੇਖਿ ਅਟਲ ਟਲਿ ਕਤਹਿ ਨ ਜਾਵਾ। ” 
- ਗਉਂ ਕਬ, ਬਾਅ ੧੭:੩ (341) 


ਟਲਿਆ ---- ਦੂਰ ਹੋਇਆ 
“ਵਰੁ ਪਾਇਆ ਪ੍ਰਭੁ ਅੰਤਰਜਾਮੀ ਨਾਨਕ ਸੋਹਾਗੁ ਨ ਟਲਿਆ। ” 
-ਗਉ ੫. ਛੰਤ ੪, ੪:੪ (249) 





1938 


“ਸਾਸੁ ਦਿਵਾਨੀ ਬਾਵਰੀ ਸਿਰ ਤੇ ਸੰਕ ਟਲੀ। ” 
- ਰਾਮ ੧, ਓਅੰ ੧੨੨ (931) 


“ਕੀਤੇ ਕਾਰਣਿ ਪਾਕੜੀ ਕਾਲੁ ਨ ਟਲੈ ਸਿਰਾਹੁ । ? 
- ਸਿਰੀ ੧, ਅਸ, ੪, ੧:੩ (55) 


“ਆਜੁ ਮਿਲਾਵਾ ਸੇਖ ਫਰੀਦ ਟਾਕਿਮ ਕੂਜੜੀਆਂ ਮਨਹੁ ਮਚਿੰਦੜੀਆ। ” 

-ਆਸਾ ਫਰ, ੨, ੧":੧ (488) 
ਓਟ, ਸਰਕੜਿਆ, ਅਥਵਾ ਬਾਂਸ ਦੀ ਕੰਧ/ਪੜਦਾ, ਛਪਰੀ 
“ਸਭੈ ਉਡਾਨੀ ਭੂਮ ਕੀ ਟਾਟੀ ਰਹੈ ਨ ਮਾਇਆ ਬਾਂਧੀ। ? 

- ਗਉਂ ਕਬ, ੪੩, ੧":੨ (331) 


%੭ 


ਸੌਦਾ, ਵਖਰ 
“ਤ੍ਰਿਸਨਾ ਗੂਣਿ ਭਰੀ ਘਟ ਭੀਤਰਿ ਇਨ ਬਿਧਿ ਟਾਂਡ ਬਿਸਾਹਿਓ। ” 

- ਗਉ ਕਬ, ੪੯, ੧:੨ (333) 
(1) ਵਪਾਰ ਦੀ ਸਮਗ੍ਰੀ ਨਾਲ ਲਦਿਆ ਬੈਲਾਂ ਦਾ ਵਗ, ਕਾਫਲਾ 
“ਪੰਚ ਤਤੁ ਮਿਲੁ ਦਾਨੁ ਨਿਬੇਰਹਿ ਟਾਂਡਾ ਉਤਰਿਓ ਪਾਰਾ । ”” 

- ਗਉ ਕਬ, ੪੯, ੨:੨ (333) 
ਹੋਰ ਰੂਪ: 


ਵਾਂਡ 
“ਦਹਦਿਸ ਟਾਂਡੋ ਗਇਓ ਫੂਟਿ। ” (ਭਾਵ ਸਰੀਰ) 


- ਬਸੰ ਕਬ, ੬, ੩:੨ (1195) 
(2) ਵਖਰ, ਸੌਦਾਰ, ਖੇਪ 
“ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਇ ਰੇ। ? 

-ਗਉ ਰਵਿ, ੧, ੧":੧ (345) 


“ਸਕਤੀ ਘਰਿ ਜਗਤੁ ਸੂਤਾ ਨਾਚੈ ਟਾਪੈ ਅਵਰੋ ਗਾਵੈ ਮਨਮੁਖਿ ਭਗਤਿ ਨ ਹੋਈ। ” 
- ਗੂਜ ੩, ਅਸ ੧, ੩:੨ (506) 

ਹਟਾਉਣਾ, ਦੂਰ ਕਰਨਾ 
“ਸੰਤ ਕਾ ਨਿੰਦਕੁ ਅਕਾਸ ਤੇ ਟਾਰਉ। ” (ਭਾਵ ਸੁਟਾਂ) 

- ਗੋਂਡ ੫, ੧੮, ੧੨ (867) 
ਹੋਰ ਰੂਪ: 
ਟਾਰਿਓ- 
ਮੀ ਰੋਗੁ ਉਪਜਿਓ ਤਨ ਭੀਤਰਿ ਟਰਤ ਨ ਕਾਹੁ ਟਾਰਿਓ। ” 

- ਮਾਰੂ ੫ ੮, ੨:੧ (1001) 





1939 


“ਅਨਿਕ ਜਤਨ ਨਿਗੂਹ ਕੀਏ ਟਾਰੀ ਨ ਟਰੈ ਭੂਮ ਫਾਸ। ”? 
-ਗਉ ਰਵਿ, ਅਸ ੧, ੮:੧ (346) 
ਹੋਰ ਰੂਪ: 
ਟਾਰੀਐ - 
“ਕਿਉ ਮਨਹੁ ਬੇਸਾਰੀਐ ਨਿਮਖ ਨਹੀ ਟਾਰੀਐ ਗੁਣਵੰਤ ਪ੍ਰਾਨ ਹਮਾਰੇ । ” 
(ਹਟਾਈਏ) 
-ਸਿਰੀ ੫, ਛੰਤ ੩, ੨੩ (80) 


“ਸੰਤ ਕਾ ਦੋਖੀ ਰਾਜ ਤੇ ਟਾਲਿ। ” 
- ਗੋਂਡ ੫, ੧੮, ੨:੪ (867) 
-<< ਟਾਲ ਮਟੋਲ, ਬਹਾਨਿਆਂ ਵਿਚ 
“ਕਬੀਰ ਟਾਲੈ ਟੋਲੈ ਦਿਨੁ ਗਇਆ ਬਿਆਜੁ ਬਢੰਤਉ ਜਾਇ। ”? 
-ਸਲੋ ਕਬ, ੨੦੮੧ (1375) 


“ਨਿਰਧਨ ਕਉ ਧਨੁ ਅੰਧੁਲੇ ਕਉ ਟਿਕ ਮਾਤ ਦੂਧੁ ਜੈਸੇ ਬਾਲੇ। ” 
- ਧਨਾ ੫, ੩੨, ੨:੧ (679) 


ਟਿਕੇ, ਠਹਿਰੇ 
“ਬਿਨੁ ਨਾਵੈ ਮਨੁ ਟੇਕ ਨ ਟਿਕਈ ਨਾਨਕ ਭੂਖ ਨ ਜਾਈ। ”” 


- ਰਾਮ ੧, ਸਿਗੋ ੮:੨ (939) 


ਟਿਕਈਆ --- (1) ਟਿਕਾਈ ਹੈ, ਲਈ ਹੈ, ਬਣਾਈ ਹੈ। 
“ਜਨ ਕੀ ਟੇਕ ਹਰਿ ਨਾਮੁ ਟਿਕਈਆ। ”” 
- ਬਿਲਾ ੪, ਅਸ ੩, ੧":੧ (834) 
(2) ਟਿਕਾਇਆਂ 
“ਤਜੈ ਗਿਰਸਤੁ ਭਇਆ ਬਨਵਾਸੀ ਇਕੁ ਖਿਨੁ ਮਨੂਆ ਟਿਕੈ ਨ ਟਿਕਈਆ। ” 
- ਬਿਲਾ ੪, ਅਸ ੪, ੨੧ (835) 


“ਜਿਸ ਕੈ ਮਸਤਕਿ ਗੁਰ ਹਾਥੁ ਤਿਸੁ ਹਿਰਦੈ ਹਰਿ ਗੁਣ ਟਿਕਹਿ। ”” 

-ਤੁਖਾ ੪, ਛੰਤ ੩, ੪:੨ (1115) 
ਠਹਿਰਨ, ਵਸਨ 
“ਨਿੰਦਕ ਮਾਰੇ ਤਤਕਾਲਿ ਖਿਨੁ ਟਿਕਣ ਨ ਦਿਤੇ । ”” 

- ਗੂਜ ੫, ਵਾਰ ੨੦੪੧ (523) 

ਹੋਰ ਰੂਪ: 
ਟਿਕਣੁ - 
“ਬਿਨਵੰਤਿ ਨਾਨਕ ਭਰਮਹਿ ਭੁਮਾਏ ਖਿਨੁ ਏਕੁ ਟਿਕਣੁ ਨ ਪਾਵਹੀ। ” (ਠਹਿਰਨਾ, 
ਟਿਕਾਉ, ਵਾਸਾ) 





1940 


- ਜੈਤ ੫, ਛੰਤ ੩, ੨੬ (705) 
ਟਿਕੰਨਿ - 
“ਸਤਿਗੁਰ ਤੇ ਜੋ ਮੁਹੁ ਫੇਰੇ ਓਇ ਭੂਮਦੇ ਨਾ ਟਿਕੰਨਿ। ” 

- ਗਉ ੩, ਅਸ ੯, ੫:੧ (233) 


ਟਿਕਨੁ - 
“ਸੰਤ ਕਾ ਨਿੰਦਕੁ ਖਿਨੁ ਟਿਕਨੁ ਨ ਪਾਈ। ”” 


- ਗਉ ੫. ਸੁਖ ੧੩, ੩:੨ (280) 


ਤਿਲਕ 
“ਅਠਸਠਿ ਤੀਰਥ ਕਾ ਮੁਖਿ ਟਿਕਾ ਤਿਤੁ ਘਟਿ ਮਤਿ ਵਿਗਾਸੁ। ” 
- ਸਿਰੀ ੧, ੮, ੧੨ (17) 


(1) ਠਹਿਰਿਆ/ਟਿਕਾਇਆ ਹੋਇਆ 
“ਕਿਰਿਆ ਕਰਮ ਕਮਾਇਆ ਪਗ ਦੁਇ ਖਿਸਕਾਇਆ ਦੁਇ ਪਗ ਟਿਕੈ ਟਿਕਾਇ 
ਜੀਉ।” 
- ਆਸਾਂ ੪, ਛੰਤ ੧੧, ੩:੩ (445) 
(2) ਟਿਕਾ, ਰਖ ਲੈ 
“ਗੁਰ ਕੀ ਹਰਿ ਟੇਕ ਟਿਕਾਇ। ”” 
-ਰਾਮ ੫. ੩੯, ੩:੧ (895) 
ਟਿੱਕਾ ਲਾਇਆ, ਭਾਵ ਥਾਪ ਦਿਤਾ 
“ਸਤਿਗੁਰ ਪਰਤਖਿ ਹੋਦੈ ਬਹਿ ਰਾਜੁ ਆਪਿ ਟਿਕਾਇਆ। ” 
-ਰਾਮ ਸੁੰਦ, ਸਦ, ੪੫ (923) 
ਰਖੀ, ਦਿਤੀ 
“ਮੈ' ਅੰਧੁਲੇ ਹਰਿ ਟੇਕ ਟਿਕਾਈ। ”” 
- ਗਉਂ ੪, ੩੯, ੪:੩ (164) 
“ਐ ਜੀਉ ਨਾਮੁ ਦਿੜਹੁ ਨਾਮੇ ਲਿਵ ਲਾਵਹੁ ਸਤਿਗੁਰ ਟੇਕ ਟਿਕਾਈ। ”” (ਦਿਤੀ ਹੈ) 
- ਗੂਜ ੧, ਅਸ ੩, ੫:੧ (504) 
ਟਿਕਦੇ/ਟਿਕ ਸਕਦੇ ਹਨ 
“ਨਾਨਕ ਦਾਸੁ ਕਹੈ ਬੇਨੰਤੀ ਕਤ ਹਰਿ ਬਿਨੁ ਪ੍ਰਾਣ ਟਿਕਾਹੀ। ? 
-ਕੇਦਾ ੫, ਛੰਤ ੧, ੨:੬ (1122) 
ਲੈ, ਟਿਕਾ 
“ਕਾਢਿ ਦੇਇ ਸਿਆਲ ਬਪੁਰੇ ਕਉ ਤਾ ਕੀ ਓਟ ਟਿਕਾਵਸਿ ਰੇ ।” 
-ਮਾਰੂ ੫, ੭, ੨੨ (1000) 
ਰਖੋ, ਟਿਕਾਓ 
“ਜਹਾ ਜਹਾ ਧੂਅ ਨਾਰਦੁ ਟੇਕੇ ਨੈਕੁ ਟਿਕਾਵਹੁ ਮੋਹਿ। ” 
- ਗੋਂਡ ਨਾਮ, ੩, ੨:੧ (874) 
ਰਖੈ, ਟਿਕਾ ਦੇਵੈ, ਸਥਿਤ ਕਰੇ 
“ਅਕਲ ਕਲਾ ਸਚੁ ਸਾਚਿ ਟਿਕਾਵੈ । ? 





1941 


- ਆਸਾ ੧, ਅਸ ੭, ੪੧੨ (414) 
ਟਿਕਿਓਨੁ --- ਟਿੱਕਾ ਲਾਇਆ, ਭਾਵ ਗੱਦੀ ਉਪਰ ਬਿਰਾਜਮਾਨ ਕੀਤਾ 
“ਜਾਂ ਸੁਧੋਸੁ ਤਾਂ ਲਹਣਾ ਟਿਕਿਓਨੁ । ” 
- ਰਾਮ ਬਸ, ਵਾਰ ੪:੯ (967) 
ਟਿਕਿਆ ---- (1) ਟਿੱਕਾ ਲਾਇਆ ਭਾਵ ਗੱਦੀ ਦਿਤੀ 
“ਗੁਰ ਚਉਥੀ ਪੀੜੀ ਟਿਕਿਆ ਤਿਨਿ ਨਿੰਦਕ ਦੁਸਟ ਸਭਿ ਤਾਰੇ । ” 
- ਗਉ ੪, ਵਾਰ ੧੪ਸ, ੪, ੧:੭ (307) 
(2) ਟਿਕਿਆ ਰਿਹਾ, ਰਹਿ ਗਿਆ ਭਾਵ ਬਚਿਆ 
“ਪਗੁ ਚਉਥਾ ਖਿਸਿਆ ਤ੍ਰੈ ਪਗ ਟਿਕਿਆ ਮਨਿ ਹਿਰਦੈ ਕੋਧੁ ਜਲਾਇ ਜੀਉ। ? 
- ਆਸਾ ੪, ਛੰਤ ੧੧, ੨:੨ (445) 


“ਮੈ ਅੰਧੁਲੇ ਨਾਮੁ ਨ ਵੀਸਰੈ ਟੇਕ ਟਿਕੀ ਘਰਿ ਜਾਉ।” 
- ਸਿਰੀ ੧, ਅਸ ੮, ੨੩ (58) 


“ਬਿਨੁ ਨਾਂਵੈ ਕਿਆ ਟੇਕ ਟਿਕੀਜੈ । ” 


- ਮਾਰੂ ੧, ਸੋਲਾ ੧੧, ੭:੨ (1031) 


“ਤਿਨ ਮੁਖਿ ਟਿਕੇ ਨਿਕਲਹਿ ਜਿਨ ਮਨਿ ਸਚਾ ਨਾਉ। ”” (ਪੁਵਾਨਗੀ ਦੇ ਤਿਲਕ) 
- ਸਿਰੀ ੧, ੬, ੨੧੨ (16) 
(2) ਟਿਕਾ ਲਾਵੇ, ਭਾਵ ਗੱਦੀ ਦੇਵੇ 
“ਸਚੁ ਸਚਾ ਸਭ ਦੂ ਵਡਾ ਹੈ ਸੋ ਲਏ ਜਿਸੁ ਸਤਿਗੁਰੁ ਟਿਕੇ । ” 
੍‌੍ - ਗਉ ੪, ਵਾਰ ੧੮:੧ (304) 


(1) ਟਿਕੇ, ਸਥਿਤ ਹੋਏ 
“ਕਹਣੈ ਹਾਥ ਨ ਲਭਈ ਸਚਿ ਟਿਕੈ ਪਤਿ ਪਾਇ। ”? 
- ਸਿਰੀ ੧ ਅਸ ੧੩, ੫:੨ (61) 
“ਕਿਸੁ ਊਪਰਿ ਓਹੁ ਟਿਕ ਟਿਕੈ ਕਿਸ ਨੋ ਜੋਰੁ ਕਰੇਇ। ” (ਰਖੇ) 
- ਸਾਰ ੪, ਵਾਰ ੧੦ਸ, ੧, ੧:੩ (1241) 
(2) ਰਹਿੰਦਾ 
“ਉੱਧੈ ਭਾਂਡੇ ਟਿਕੈ ਨ ਕੋਇ।” 
੍‌੍ - ਗਉ ੩, ੨੩, ੪:੨ (158) 
(3) ਠਹਿਰਦਾ, ਟਿਕਦਾ, ਭਟਕਣ ਮੁਕਤ ਹੁੰਦਾ 
“ਇਹੁ ਮਨੂਆ ਖਿਨੁ ਨ ਟਿਕੈ ਬਹੁ ਚੰਗੀ ਦਹ ਦਹ ਦਿਸਿ ਚਲਿ ਚਲਿ ਹਾਢੇ । ” 
- ਗਉਂ ੪, ੫੯, ੧:੧ (170) 
(4) ਅਟਕਦਾ, ਖਲੋ'ਦਾ 
“ਇਸੁ ਆਗੈ ਕੋ ਨ ਟਿਕੈ ਵੇਕਾਰੀ। ? 
- ਸੋਰ ੫, ੮੦, ੧:੩ (628) 





1942 


ਮਿੱਟੀ ਦਾ ਗੜਵੇ ਦੀ ਸ਼ਕਲ ਦਾ ਬਰਤਨ ਜੋ ਹਰਟ ਦੀ ਮਾਹਲ ਨਾਲ ਪਾਣੀ ਕੱਢਣ ਲਈ 
ਬੰਨਦੇ ਹਨ। 
“ਕਰ ਹਰਿਹਟ ਮਾਲ ਟਿੰਡ ਪਰੋਵਹੁ ਤਿਸੁ ਭੀਤਰਿ ਮਨੁ ਜੋਵਹੁ । ? 

- ਬਸੰ ੧, ੯, ੨੧ (1171) 


ਰੇਤ ਦਾ ਟਿੱਲਾ (ਉਚਾ ਢੇਰ) 
“ਨਦੀਆ ਵਿਚਿ ਟਿਬੇ ਦਿਖਾਲੇ ਥਲੀ ਕਰੇ ਅਸਗਾਹ। ”? 
- ਮਾਝ ੧, ਵਾਰ ੧੪ਸ, ੧, ੧:੩ (144) 


(1) ਟਿਕਾ/ਤਿਲਕ ਲਾਓ 
“ਮੇਰੈ ਮਨਿ ਹਰਿ ਹਰਿ ਰਾਮ ਨਾਮੁ ਰਸੁ ਟੀਕ। ”” 
- ਪੁਭਾ ੪, ੩, ੧":੧ (1336) 
(2) ਟਿਕਾ 
“ਜਿਨ ਹਰਿ ਹਿਰਦੈ ਪ੍ਰੀਤਿ ਲਗਾਨੀ ਤਿਨਾ ਮਸਤਕਿ ਊਜਲ ਟੀਕ । ” 
- ਪੁਭਾ ੪, ੩, ੨:੧ (1336) 


“ਦਰਬਾਰਨ ਮਹਿ ਤੇਰੋ ਦਰਬਾਰਾ ਸਰਨ ਪਾਲਨ ਟੀਕਾ। ? 
- ਗੂਜ ੫, ਅਸ ੧, ੫:੧ (507) 
(2) ਅਰਥ, ਵਿਆਖਿਆ 
“ਮੁਖ ਤੇ ਪੜਤਾ ਟੀਕਾ ਸਹਿਤ। ” 
- ਰਾਮ ੫, ੧੭, ੧:੧ (887) 


ਟਿਕਦਾ, ਠਹਿਰਦਾ 
“ਕੁੰਭ ਬਿਨਾ ਜਲੁ ਨ ਟੀਕਾਵੈ । ” 
-ਗੋਂਡ ਕਬ, ੯, ੧:੩ (872) 


“ਰਥ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ । ” 
- ਤੁਖਾ ੧, ਬਾਰਾ ੮:੪ (1108) 
-<-- ਟੁਕਦਾ/ਕੁਤਰਦਾ ਹੈ 
“ਆਵ ਘਟੈ ਨਰੁ ਨ ਬੁਝੈ ਨਿਤਿ ਮੂਸਾ ਲਾਜੁ ਟੁਕਾਇ। ” 
- ਸਿਰੀ ੪, ੭੦, ੧੨ (41) 


ਹੋਰ ਰੂਪ: 
ਟੁਕਾਈ- 
“ਅਨਦਿਨੁ ਮੂਸਾ ਲਾਜੁ ਟੁਕਾਈ। ” 


- ਆਸਾ ੫, ੮੧, ੧੧ (390) 


“ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿੰਦੁਸਤਾਨ ਸਮਾਲਸੀ ਬੋਲਾ। ” 
- ਤਿਲੰ ੧, ੫, ੨:੪ (723) 
(2) ਜਰਾ ਕੁ, ਥੋੜੇ ਸਮੇ ਲਈ 





1943 


ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ ਹਜੂਰਿ ਖੁਦਾਇ। ”” 

- ਤਿਲੰ ਕਬ, ੧, ੧੨ (727) 
“ਅੰਜਨੁ ਦੇਇ ਸਭੈ ਕੋਈ ਟੁਕੁ ਚਾਹਨ ਮਾਹਿ ਬਿਡਾਨੁ । ? 

- ਮਾਰੂ ਕਬ, ੨, ੩:੧ (1103) 


“ਵਧਿ ਥੀਵਹਿ ਦਰਿਆਉ ਟੁਟਿ ਨ ਥੀਵਹਿ ਵਾਹੜਾ। ” (ਭਾਵ “ਘਟ? ਕੇ) 
- ਸਲੋ ਫਰ, ੧੧੭੦੨ (1384) 


“ਗੰਗਾ ਕੀ ਲਹਰਿ ਮੇਰੀ ਟੁਟੀ ਜੰਜੀਰ। ”” 
- ਭੈਰ ਕਬ, ੧੮, ੨:੧ (1162) 
“ਫਰੀਦਾ ਭੰਨੀ ਘੜੀ ਸਵੰਨਵੀ ਟੁਟੀ ਨਾਗਰ ਲਜੁ । ” (ਭਾਵ ਮੁਕ ਗਈ) 
-ਸਲੋ ਫਰ, ੬੮੧ (1381) 


“ਰੁਹਲਾ ਟੁੰਡਾ ਅੰਧੁਲਾ ਕਿਉ ਗਲਿ ਲਗੈ ਧਾਇ। ” 
- ਮਾਝ ੧, ਵਾਰ ੩ਸ, ੨, ੨੧੨ (139) 

ਟੁਬੀ ਲਾ ਕੇ ਭਾਵ ਡੁੱਬ ਕੇ 
“ਤਤੀ ਤੋਇ ਨ ਪਲਵੈ ਜੇ ਜਲਿ ਟੁਬੀ ਦੇਇ । ? 

-ਸਲੋ ਫਰ, ੬੨੧ (1381) 

ਟੁਲਿ ਟੁਲਿ --- ਉਛਲ, ਉਛਲ 

“ਹਰਿ ਹਰਿ ਨਾਮੁ ਮੁਖਿ ਹਰਿ ਹਰਿ ਬੋਲੀ ਮਨੁ ਹਰਿ ਰਸਿ ਟੁਲਿ ਟੁਲਿ ਪਉਦਾ 
ਜੀਉ।” 

-ਮਾਝ ੪, ੫, ੧੩ (95) 


ਟੋਲ ਨੂੰ, ਗੁਣ ਨੂੰ (ਸ਼ਬਦਾਰਥ) ਉਪਕਾਰ ਨੂੰ (ਕੋਸ਼); ਸਮੁਦਾਯ ਨੂੰ (ਮਹਾਨਕੋਸ਼) ਗੁਰ 
ਗਿਰਾਰਥ 


“ਬਰਨਿ ਨ ਸਾਕਉ ਏਕ ਟੁਲੇਰੈ। ”” 
- ਕਾਨ ੫, ੩੪, ੨੪ (1305) 


- ਭੈਰ ਨਾਮ, ੫, ੧੧੨ (1164) 


- ਮਲਾ ਨਾਮ, ੧, ੩:੫ (1292) 


“ਰਾਤਿ ਅਨੇਰੀ ਸੂਝਸਿ ਨਾਹੀ ਲਜਹ ਟੂਕਸਿ ਮੂਸਾ ਭਾਈ ਰੇ। ” 
- ਗਉ ੧, ੧੬, ੨:੨ (156) 





1944 


“ਮਾਗਹਿ ਟੂਕਾ ਤ੍ਰਿਪਤਿ ਨ ਪਾਵੈ। ” 
- ਰਾਮ ੫, ੧੩, ੨:੩ (886) 


“ਜੈਸੇ ਕਾਗਦ ਕੇ ਭਾਰ ਮੂਸਾ ਟੂਕਿ ਗਵਾਵਤ ਕਾਮਿ ਨਹੀ ਗਾਵਾਰੀ। ” 
- ਧਨਾ ੫, ੪੨, ੧":੨ (681) 


“ਪੂੰਜੀ ਹਿਰਾਨੀ ਬਨਜੁ ਟੂਟ। ” 
- ਬਸੰ ਕਬ, ੬, ੩:੧ (1195) 


“ਥਿਰੁ ਸਾਧੂ ਸਰਣੀ ਪੜੀਐ ਚਰਣੀ ਅਬ ਟੂਟਸਿ ਮੋਹੁ ਜੁ ਕਿਤੀਐ। ” 


- ਆਸਾ ੫. ਛੰਤ ੪, ੩੫ (455) 


“ਬਿਨੁ ਗੁਰ ਬੰਧਨ ਟੂਟਹਿ ਨਾਹੀ ਗੁਰਮੁਖਿ ਮੋਖ ਦੁਆਰਾ। ” 
- ਸੋਰ ੩, ੬, ੨੨ (602) 


ਅਣਬਣ, ਨਾਚਾਰੀ 
“ਛਲਿ ਨਾਗਨਿ ਸਿਉ ਮੇਰੀ ਟੂਟਨਿ ਹੋਈ। ” 


-ਪ੍ਰਭਾ ੫, ਅਸ ੧, ੨੨੧ (1347) 
(1) ਟੁਟਿਆ ਹੋਇਆ 
“ਜਨਮ ਜਨਮ ਕਾ ਟੂਟਾ ਗਾਂਢੈ। (ਭਾਵ ਵਿਛੜੇ ਹੋਏ ਦਾ ਮਿਲਾਪ ਹੋ ਜਾਂਦਾ ਹੈ) 

- ਗਉਂ ੫. ਸੁਖ ੨੦, ੪:੮ (290) 
(2) ਟੁਟ ਗਿਆ 
““ਦੁਚਿਤੇ ਕੀ ਦੁਇ ਥੂਨਿ ਗਿਰਾਨੀ ਮੋਹ ਬਲੇਡਾ ਟੂਟਾ। ” 

- ਗਉਂ ਕਬ, ੪੩, ੧:੧ (331) 

(1) ਟੁੱਟੇ ਭਾਵ ਮੁਕੇ, ਖਤਮ ਹੋਵੇ 
“ਖਾਤ ਖਰਚਤ ਬਿਲਛਤ ਰਹੇ ਟੂਟਿ ਨ ਜਾਹਿ ਭੰਡਾਰ। ” 

- ਗਉਂ ੫. ਬਾਅ ੧੮ਸ:੧ (253) 


- ਰਾਮ ੧, ਓਅੰ ੨੮:੩ (933) 


- ਗਉ ੫. ਸੁਖ ੧੫, ੧:੧ (282) 


“ਅਨ ਤੇ ਟੂਟੀਐ ਰਿਖ ਤੇ ਛੂਟੀਐ। ” (ਸਬੰਧ ਤੋੜ ਲਵੋ) 
- ਬਿਲਾ ੫, ੧੨੯, ੨੧ (830) 





1945 


ਟੁਟੇ - 
““ਟੂਟੇ ਅਨ ਭਰਾਨਿ ਹਾਂ। ” (ਹੋਰ ਭਰਮ ਮੁਕ ਗਏ) 
- ਆਸਾ ੫, ੧੫੮. ੧:੧ (409) 
(3) ਟੁੱਟ (ਭਰਈਉਕ) 
“ਕਬੀਰ ਜੋ ਹਮ ਜੰਤੁ ਬਜਾਵਤੇ ਟੂਟਿ ਗਈ' ਸਭ ਤਾਰ। ” 
-ਸਲੋ ਕਬ, ੧੦੩੯੧ (1369) 


ਹੋਰ ਰੂਪ: 


ਟੂਟੀ - 
“ਟੂਟੀ ਲਾਜੁ ਭੰਰੈ ਮਤਿ ਹਾਰੀ। ” 


- ਗਉਂ ਕਬ, ੧੨, ੩੪੨ (325) 
“ਸੇ ਮੁਕਤੁ ਸੇ ਮੁਕਤੁ ਭਏ ਜਿਨ ਹਰਿ ਧਿਆਇਆ ਜੀਉ ਤਿਨ ਟੂਟੀ ਜਮ ਕੀ 


- ਆਸਾ ੪, ਸੋਦ ੨, ੩੨ (348) 


- ਗਉਂ ੫, ੧੨੫, ੩੨ (191) 
“ਭਉ ਚੂਕਾ ਟੂਟੇ ਸਭਿ ਫੰਦ। ” 
- ਆਸਾ ੫, ੮੭, ੪੨ (392) 


(1) ਮੁਕੇ, ਟੁੱਟ ਚੁਕੇ, ਵੇਖੋ ਟੂਟਿ (2) 
(2) ਭਜੇ, ਵੇਖੋ ਟੂਟਿ (3) 
ਹੋਰ ਰੂਪ: 
ਫੂਟੈ - 
“ਸੰਤ ਕਾ ਦੋਖੀ ਅਧ ਬੀਚ ਤੇ ਟੂਟੈ । ” 
੍‌੍ - ਗਉ ੫. ਸੁਖ ੧੩, ੫:੧ (280) 
“ਟੂਟੈ ਬਾਹ ਦੁਹੂ ਦਿਸ ਗਹੀ। ” 
- ਰਾਮ ੧, ਓਅੰ ੨੮:੨ (933) 
(3) ਟੁੱਟੇ ਹੋਏ ਭਾਵ ਜਖਮੀ 
“ਫਾਟੇ ਨਾਕਨ ਟੂਟੇ ਕਾਧਨ ਕੋਦਉ ਕੋ ਭੁਸੁ ਖਈ ਹੈ। ” 
-ਗੂਜ ਕਬ, ੧, ੧%:੨ (524) 


(1) ਭਜਣਾ, ਟੁਟਣਾ, ਵੇਖੋ ਟੂਟੇ (2) 
(2) ਖਤਮ ਹੋਣ (ਸਬੰਧ) 
“ਸਾਕਤ ਸਿਉ ਮੁਖਿ ਜੋਰਿਐ ਅਧ ਵੀਚਹੁ ਟੂਟੈ । ”” 
- ਬਿਲਾ ੫. ੪੪, ੪:੧ (811) 
“ਟੂਟੈ ਗੰਠਿ ਪੜੈ ਵੀਚਾਰਿ। ” 
- ਰਾਮ ੧, ਓਅੰ ੨੮੫ (933) 
(3) ਮੁਕ ਜਾਣ (ਸੰਸੇ) 
“ਜਉ ਗੁਰਦੇਉ ਤ ਸੰਸਾ ਟੂਟੈ। ” 
੍‌੍ - ਭੈਰ ਨਾਮ, ੧੧, ੮:੧ (1167) 





1946 


“ਜਨ ਨਾਨਕ ਨਾਮੁ ਅਧਾਰੁ ਟੇਕ ਹੈ ਹਰਿ ਨਾਮੇ ਹੀ ਸੁਖੁ ਮੰਡਾ ਹੇ। ? 
- ਗਉ ੪. ਸੋਹ ੪, ੪:੨ (13) 
“ਰਾਜਾ ਜਾਨੈ ਸਗਲ ਰਾਜੁ ਹਮਰਾ ਤਿਉ ਹਰਿ ਜਨ ਟੇਕ ਸੁਆਮੀ। ” (ਆਸਰਾ, 
ਮਾਣ) 
- ਧਨਾ, ੫, ੩੪, ੧:੨ (679) 
“ਰਹਉ ਸਾਹਿਬ ਕੀ ਟੇਕ ਨ ਮੋਹੈ ਮੋਹਣੀ। ” (ਓਟ ਵਿਚ) 
-ਸੂਹੀ ੧, ਅਸ ੫, ੧":੨ (752) 
“ਸਾਧ ਸੰਗਤਿ ਕੀ ਜਾਵਉ ਟੇਕ। (ਸ਼ਰਨ ਜਾਂਦਾ ਭਾਵ ਆਸਰਾ ਲੈਂਦਾ ਹਾਂ) 
- ਰਾਮ ੫, ੮, ੪:੩ (885) 
(2) ਸੋਟੀ, ਆਸਰਾ 
“ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ। ”” 
-ਤਿਲੰ ਨਾਮ, ੨, ੧":੧ (727) 
(3) ਟਿਕਾਣਾ 
“ਅਨਿਕ ਬਾਰ ਭੂਮਹਿ ਬਹੁ ਜੋਨੀ ਟੇਕ ਨ ਕਾਹੂ ਧਰਤੇ । ” 
-ਮਲਾ ੫, ੪, ੧":੨ (1267) 


- ਬਿਲਾ ੩, ਵਾ ੧, ੬:੪ (841) 


“ਜਹਾ ਜਹਾ ਧੂਆ ਨਾਰਦੁ ਟੇਕੇ ਨੈਕੁ ਟਿਕਾਵਹੁ ਮੋਹਿ। ” 
- ਗੋਂਡ ਨਾਮ, ੩, ੨:੧ (874) 


(1) ਆਸਰੇ, ਅਧਾਰ ਤੇ 
“ਨਾਨਕ ਦਾਸ ਹਰਿ ਹਰਿ ਹਰਿ ਟੇਕੈ। ? 
- ਗਉਂ ੫, ੮੭, ੪:੪ (181) 
(2) ਟਿਕਾਉਂਦਾ/ਸਥਿਰ ਕਰਦਾ ਹੈ 
“ਸਤਿਗੁਰੁ ਮਿਲੈ ਤ ਮਨੂਆ ਟੇਕੈ। ”” 
੍‌੍ - ਮਾਰੂ ੧, ਸੋਲਾ ੯, ੧੬:੧ (1029) 


ਵਿਗ, ਟੇਢਾਪਣ, ਟੇਢਤਾ 
“ਸੀਲ ਧਰਮੁ ਜਪੁ ਭਗਤਿ ਨ ਕੀਨੀ ਹਉ ਅਭਿਮਾਨ ਟੇਢ ਪਗਰੀ। ” 
- ਬਿਲਾ ਕਬ, ੬, ੧":੨ (856) 


- ਰਾਮ ੫, ੩੨, ੧:੪ (892) 





1947 


- ਗਉ ੫, ੯੮, ੩:੧ (185) 
ਹੋਰ ਰੂਪ: 
ਟੇਢੀ - 
“ਟੇਢੀ ਪਾਗ ਟੇਢੇ ਚਲੇ ਲਾਗੇ ਬੀਰੇ ਖਾਨ । ” 
- ਕੇਦਾ ਕਬ, ੫, ੧:੧ (1124) 
ਟੇਢੇ - 
“ਚਲਤ ਕਤ ਟੇਢੇ ਟੇਢੇ ਟੇਢੇ । ” (ਭਾਵ ਆਕੜਿਆ) 
- ਕੇਦਾ ਕਬ, ੪, ੧":੧ (1124) 
ਟੇਢੋ - 
“ਮਨ ਦਸ ਨਾਜੁ ਟਕਾ ਚਾਰਿ ਗਾਂਠੀ ਐੱਡੋ ਟੇਢੌ ਜਾਤੁ। ” (ਭਾਵ ਆਕੜ ਕੇ) 
- ਸਾਰ ਕਬ, ੧, ੧":੨ (1251) 
ਉਚਾਰਦੀ/ਅਲਾ ਹੁੰਦੀ ਹਾਂ 
“ਨਿਸਿ ਬਾਸੁਰ ਪ੍ਰਿਅ ਪ੍ਰਿਅ ਮੁਖਿ ਟੇਰਉ ਨੀਦ ਪਲਕ ਨਹੀ ਜਾਗਿਓ। ”” 
- ਸਾਰ ੫. ੫. ੧੧ (1203) 


“ਤਨ ਤੇ ਪ੍ਰਾਨ ਹੋਤ ਜਬ ਨਿਆਰੇ ਟੇਰਤ ਪ੍ਰੇਤਿ ਪੁਕਾਰਿ। ” 
- ਦੇਵ ੯, ੨, ੧:੧ (536) 

ਪੁਕਾਰਦਾ, ਦੁਖ ਵਿਚ ਆਵਾਜ਼ਾ ਕਢਦਾ ਹੈ 
“ਹਰਿ ਬਿਨੁ ਸਾਂਤਿ ਨ ਪਾਈਐ ਮੇਰੀ ਜਿੰਦੁੜੀਏ ਜਿਉ ਚਾਤ੍ਰਿਕ ਜਲ ਬਿਨੁ ਟੇਰੇ 
ਰਾਮ। ?” 

- ਬਿਹਾ ੪, ਛੰਤ ੨, ੨:੨ (538) 
ਬੋਲਦਾ, ਪੁਕਾਰਦਾ, ਉਚਾਰਦਾ 
“ਚਾਤ੍ਰਿਕ ਜਲ ਬਿਨੁ ਪ੍ਰਿਉ ਪਿਉ ਟੇਰੈ ਬਿਲਪ ਕਰੈ ਬਿਲਲਾਈ । ” 

- ਮਲਾ ੧, ਅਸ ੧, ੩੧ (1273) 


“ਗੁਨ ਗੋਪਾਲ ਉਚਾਰੁ ਰਸਨਾ ਟੇਵ ਏਹ ਪਰੀ। ”? 
- ਕੇਦਾ ੫, ੧੦, ੧੧੨ (1121) 


“ਫਰੀਦਾ ਮਨੁ ਮੈਦਾਨੁ ਕਰਿ ਟੋਏ ਟਿਬੇ ਲਾਹਿ। ” 
- ਸਲੋ ਫਰ, ੭੪੧ (1381) 


“ਜਿਉ ਅੰਧੁਲੈ ਹਥਿ ਟੋਹਣੀ ਹਰਿ ਨਾਮੁ ਹਮਾਰੈ । ” 
- ਆਸਾ ੧, ਅਸ ੨੨, ੬੧ (422) 





1948 


“ਅੰਮ੍ਰਿਤੁ ਪ੍ਰਿਅ ਕਾ ਨਾਮੁ ਸੈ ਅੰਧੁਲੇ ਟੋਹਨੀ। ” 
- ਬਿਲਾ ੫, ਛੰਤ ੩, ੨:੧ (847) 
-<= ਵੇਖੇ ਭਾਲੇ 
“ਟੋਹੇ ਟਾਹੇ ਬਹੁ ਭਵਨ ਬਿਨੁ ਨਾਂਵੈ ਸੁਖੁ ਨਾਹਿ। ”” 
- ਗਉ ੫. ਬਾਅ ੨੭੫ (255) 
ਟੋਭਿਆਂ ਛੋਟੇ ਪਾਣੀਆਂ ਭਾਵ ਦੇਵੀ ਦੇਵਤਿਆਂ 
“ਇਹ ਟੋਘਨੈ ਨ ਛੂਟਸਹਿ ਫਿਰਿ ਕਰਿ ਸਮੁੰਦੁ ਸਮ੍ਾਲਿ। ” 

- ਸਲੋ ਕਬ, ੪੯੨ (1367) 
ਦਿਨ ਦੇ ਦੂਜੈ ਪਹਿਰ ਗਾਇਆ ਜਾਣ ਵਾਲੀ ਦੀਪਕ ਰਾਗ ਦੀ ਰਾਗਣੀ, ਸ੍ਰੀ ਗੁਰੂ ਗ੍ਰੰਥ 
ਸਾਹਿਬ ਇਸ ਰਾਗ ਦੀ ਬਾਣੀ ਨੂੰ ਤਰਤੀਬ ਵਿਚ ਬਾਹਰਵਾਂ ਸਥਾਨ ਪ੍ਰਾਪਤ ਹੈ 
“ਕਛੇਲੀ ਪਟਮੰਜਰੀ ਟੋਡੀ ਕਹੀ ਅਲਾਪਿ। ” 

- ਰਾਗ ੧:੩੫ (1430) 
ਸਿਰ ਤੇ ਪਾਣ ਵਾਲਾ ਇਕ ਛੋਟੀ ਟੋਕਰੀ-ਨੁਮਾ ਵਸਤਰ, ਕੁਲਹ 


- ਰਾਗ ੧, ਸਿਗੋ ੧੧੧ (939) 


“ਸੂਦ ਸਨਾਹ ਟੋਪੁ ਮਮਤਾ ਕੋ ਕੁਬੁਧਿ ਕਮਾਨ ਚਢਾਈ। ” 


- ਭੈਰ ਕਬ, ੧੭, ੩੧ (1161) 


ਟੋਭਿਆ ---- ਤਲਾ, ਚਪੜ 
“ਜਿਉ ਮੀਹਿ ਵੁਠੈ ਗਲੀਆ ਨਾਲਿਆ ਟੋਭਿਆ ਕਾ ਜਲੂ ਜਾਇ ਪਵੈ ਵਿਚਿ ਸੁਰਸਰੀ 
ਸੁਰਸਰੀ ਮਿਲਤ ਪਵਿਤ੍ਰ ਪਾਵਨੁ ਹੋਇ ਜਾਵੈ । ” 
- ਬਿਲਾ ੪, ਵਾਢ ੧੩:੩ (855) 


“ਭੁਮਤੋ ਭੂਮਤੋ ਹਾਰਿਆ ਅਨਿਕ ਬਿਧੀ ਕਰਿ ਟੋਰੈ। ” 
- ਗਉਂ ੫, ੧੫੦", ੨:੧ (212) 


ਸ਼ੋਭਾ ਦੇ ਸਮਾਨ, ਵਸਤਰ ਗਹਿਣ ਆਦਿ 
“ਨਾਨਕ ਸਚੇ ਨਾਮ ਵਿਣੁ ਸਭੇ ਟੋਲ ਵਿਣਾਸੁ । ? 
- ਮਾਝ ੧, ਵਾਰ ੧੦ਸ, ੧, ੨੬ (142) 


< ੯ ੦ 


ਲਭੋ, ਢੂੰਡੋਂ 
“ਸੰਤ ਸਭਾ ਮਹਿ ਇਹੁ ਰਸੁ ਟੋਲਹੁ । ” 
- ਮਾਰੂ ੧, ਸੋਲਾ ੧੦, ੪:੨ (1030) 


< < 


ਲਭਾਵੋ, ਲਭੋ 
“ਤਰੀਕਤਿ ਤਰਕ ਖੋਜਿ ਟੋਲਾਵਹੁ । ” 
- ਮਾਰੂ ੫, ਸੋਲਾ ੧੨, ੩:੨ (1083) 





1949 


“ਇਕਤੁ ਟੋਲਿ ਨ ਅੰਬੜਾ ਹਉ ਸਦ ਕੁਰਬਾਣੈ ਤੇਰੈ ਜਾਉ ਜੀਉ। ”? 
- ਸੂਹੀ ੧, ਕੁਚ ੧:੬ (762) 
(2) ਲਭ ਕੇ 
“ਪੁਤੀ ਭਾਤੀਈ ਜਾਵਾਈ ਸਕੀ ਅਗਹੁ ਪਿਛਹੁ ਟੋਲਿ ਡਿਠਾ ਲਾਹਿਓਨੁ ਸਭਨਾ ਕਾ 
ਅਭਿਮਾਨੁ । ? 
- ਬਿਲਾ ੪, ਵਾਰ ੧੦:੨ (853) 


“ਹਉ ਏਨੀ ਟੋਲੀ ਭੁਲੀਅਸੁ ਤਿਸੁ ਕੰਤ ਨ ਬੈਠੀ ਪਾਸਿ ਜੀਉ।” 
- ਸੂਹੀ ੧, ਕੁਚ ੧:੧੦ (762) 


“ਹਰਿ ਜੈਸਾ ਪੁਰਖੁ ਨ ਲਭਈ ਸਭੁ ਦੇਖਿਆ ਜਗਤੁ ਮੈ ਟੋਲੇ। ” 
- ਸੋਰ ੪, ਵਾਰ ੧ਸ, ੪, ੨:੪ (642) 
ਹੋਰ ਰੂਪ: 
ਟੋਲੈ - 
“ਬਾਹਿਰ ਟੋਲੈ ਸੋ ਭਰਮਿ ਭੁਲਾਹੀ। ” (ਲਭੇ, ਢੂੰਡੇ) 


ਦੇ 
ਤੇ 


- ਮਾਝ ੫, ੨੬, ੧੨ (102) 


“ਗਲਾਂ ਕਰੇ ਘਣੇਰੀਆ ਤਾਂ ਅੰਨ੍ਹੇ ਪਵਣਾ ਖਾਤੀ ਟੋਵੈ। ” 
- ਸਲੋ ੧, ੩੨੦੨ (1412) 


ਠ 


“ਮਨਮੁਖ ਮਨੁ ਤਨੁ ਅੰਧੁ ਹੈ ਤਿਸੁ ਨਉ ਠਉਰੁ ਨ ਠਾਉ। ” 
- ਸਿਰੀ ੫, ੪੩, ੨੯੧ (30) 
“ਕਤ ਨਹੀ ਠਉਰ ਮੂਲੁ ਕਤ ਲਾਵਉ । ” (ਥਾਂ) 
- ਗਉਂ ਕਬ, ੨੧, ੧:੧ (327) 
“ਸੋ ਠਗੁ ਠਗਿਆ ਠਉਰ ਮਨੁ ਆਵਾ। ? (ਥਾਂ ਸਿਰ/ਹੋਸ਼ ਵਿਚ ਆਇਆ) 
- ਗਉ ਕਬ, ਬਾਅ ੧੮:੪ (341) 
“ਬਾਹਰੁ ਧੋਇ ਅੰਤਰੁ ਮਨੁ ਮੈਲਾ ਦੁਇ ਠਉਰ ਅਪੁਨੇ ਖੋਏ । ” (ਥਾਵਾਂ ਭਾਵ ਜਹਾਨ) 
- ਆਸਾ ੫. ੪੨, ੧:੧ (381) 
“4 ਜੀ ਖੋਟੇ ਠਉਰ ਨਾਹੀ ਘਰਿ ਬਾਹਰਿ ਨਿੰਦਕ ਗਤਿ ਨਹੀ ਕਾਈ। ” (ਢੋਈ) 
- ਗੂਜ ੧, ਅਸ ੪, ੩੧ (505) 


ਹੋਰ ਰੂਪ: 
ਠਉਰਾ - 
“ਬਿਨੁ ਗੁਰ ਸਬਦੈ ਮਨੁ ਨਹੀ ਠਉਰਾ। ”” (ਟਿਕਾਣੇ ਤੇ ਨਹੀਂ ਆਉਂਦਾ) 





1950 


- ਆਸਾ ੧, ਅਸ ੮, ੧":੧ (415) 


“ਪਗਿ ਖਿਸਿਐ ਰਹਣਾ ਨਹੀ ਆਗੈ ਠਉਰੁ ਨਾ ਪਾਇ। ” (ਟਿਕਾਣਾ) 
- ਸਿਰੀ ੩, ੩੭, ੪:੨ (28) 


ਠਉਰੇ - 
“ਭਰਿਪੁਰਿ ਧਾਰਿ ਰਹਿਆ ਸਭ ਠਉਰੇ । ” 


- ਆਸਾ ੧, ਅਸ ੧, ੧":੨ (411) 


“ਅਉਧ ਅਨਲ ਤਨੁ ਤਿਨ ਕੋ ਮੰਦਰੁ ਚਹੁ ਦਿਸ ਠਾਟੁ ਠਾਇਓ। ”” 
- ਗਉ ਕਬ, ੫੯, ੪:੧ (336) 


- ਗਉਂ ੫, ਬਾਅ ੨੮੩ (256) 


“ਅੰਮ੍ਰਿਤੁ ਨਾਮੁ ਪੀਓ ਮਨੁ ਤ੍ਰਿਿਤਿਆ ਅਨਭੈ ਠਹਰਾਇਓ। ”” 
- ਗਉ ੫, ੧੩੬", ੨੨ (209) 
ਹੋਰ ਰੂਪ: 
ਠਹਰਾਇਆ - 
“ਡੋਲਨ ਤੇ ਚੂਕਾ ਠਹਰਾਇਆ। ” (ਟਿਕਾ ਦਿਤਾ) 
- ਰਾਮ ੫, ੨੫, ੧:੩ (890) 
ਠਹਰਾਇਦਾ - 
“ਦੇਹੁ ਦਰਸੁ ਜਿਤੁ ਮਨੁ ਤ੍ਰਿਪਤਾਸੈ ਹਰਿ ਕੀਰਤਨਿ ਮਨੁ ਠਹਰਾਇਦਾ। ” (ਟਿਕਾਉ 
ਵਿਚ ਆਉਂਦਾ ਹੈ) 
- ਮਾਰੂ ੫, ਸੋਲਾ ੫, ੯:੩ (1076) 
ਠਹਰਾਈ - 
“ਖੋਲ੍ਿਓ ਕਪਾਟੁ ਤਾ ਮਨੁ ਠਹਰਾਈ। ”” (ਟਿਕਾਉ ਵਿਚ ਆਗਿਆ) 
- ਸੂਹੀ ੫, ੫, ੪":੨ (738) 


ਠਹਰਾਈ ---- (1) ਟਿਕ ਗਿਆ, ਵੇਖੋ “ਠਹਰਾਇਓ” 
(2) ਮਿਥੀ, ਨਿਸਚਿਤ ਕੀਤੀ 
“ਕਰਤ ਕਰਤ ਅਨਿਕ ਬਹੁ ਭਾਤੀ ਨੀਕੀ ਇਹ ਠਹਰਾਈ । ” 
- ਗੂਜ ੫, ੧੭; ੨੨੧ (499) 


ਠਹਰਾਈਐ -- (1) ਟਿਕਾਈਏ, ਟਿਕਾਉ ਵਿਚ ਲਿਆਈਏ 
“ਗੁਰਮਤਿ ਮਨੁ ਠਹਰਾਈਐ ਮੇਰੀ ਜਿੰਦੁੜੀਏ ਅਨਤ ਨ ਕਾਹੂ ਡੋਲੇ ਰਾਮ। ” 
- ਬਿਹਾ ੪, ਛੰਤ ੧, ੧:੩ (538) 
(2) ਠਹਿਰ ਸਕਨਾ 
“ਪਤਿਤ ਪਾਵਨ ਪੂਭੁ ਤਿਆਗਿ ਕਰੇ ਕਹੁ ਕਤ ਠਹਰਾਈਐ ਰਾਮ। ”” 
- ਬਿਲਾ ੫. ਛੰਤ ੪, ੨:੩ (848) 





1951 


ਟਿਕਦਾ, ਠਹਿਰਦਾ, ਟਿਕਾਉ ਵਿਚ ਆਉਦਾ 
“ਬਿਨੁ ਬੂਝੇ ਕਹਾ ਮਨੁ ਠਹਰਾਨਾ। ”” 
- ਭੈਰ ੫, ੧੯, ੩:੩ (1140) 


ਠਹਿਰ (ਖਲੋ) ਗਈ ਭਾਵ ਬੁਝ ਗਈ 
“ਤੇਲ ਜਲੇ ਬਾਤੀ ਠਹਰਾਨੀ ਸੂੰਨਾ ਮੰਦਰੁ ਹੋਈ। ” 
- ਆਸਾ ਕਬ, ੯, ੧੨ (477) 


ਠਹਿਰ ਗਿਆ, ਟਿਕਾਉ ਵਿਚ ਆ ਗਿਆ 
“ਬਿਸ ਬਿਸੁਏ ਜਾ ਮਨ ਠਹਰਾਨੇ । ”” 
- ਰਾਮ ੫, ੧੬, ੨:੩ (887) 
ਹੋਰ ਰੂਪ: 
ਠਹਰਾਨੋ - 
“ਚੰਚਲ ਮਨੁ ਦਹ ਦਿਸਿ ਕਉ ਧਾਵਤ ਅਚਲ ਜਾਹਿ ਠਹਰਾਨੋ। ” (ਟਿਕਾ ਲਿਆ ਹੈ) 
- ਧਨਾ ੯, ੩, ੨੧ (685) 


ਨਿਸਚੇ ਕੀਤਾ ਮੁਕਰਰ ਕੀਤਾ 
“ਗੁਰੂ ਅਰਜਨੁ ਘਰਿ ਗੁਰ ਰਾਮਦਾਸ ਅਨ ਭਉ ਠਹਰਾਯਉ। ” 
- ਸਵ ੫, ਕਲ ੨:੪ (1407) 


ਰਖਨ ਲਈ, ਟਿਕਾਉਣ ਲਈ 
“ਅੰਤਰਿ ਥਾਨ ਠਹਰਾਵਨ ਕਉ ਕੀਏ। ” 
- ਰਾਮ ੫, ਅਸ ੨, ੪੧੨ (913) 


ਟਿਕਾਉ ਵਿਚ ਲਿਆਵੇ 
“ਤੂ ਅਥਾਹੁ ਅਤਿ ਅਗਮੁ ਅਗਮੁ ਹੈ ਮਤਿ ਗੁਰਮਤਿ ਮਨੁ ਠਹਰਾਵੈ ਗੋ । ” 
- ਕਾਨ ੪, ਅਸ ੩, ੧:੨ (1309) 
“ਇਹੁ ਮਨੁ ਡੋਲਤ ਤਉ ਠਹਰਾਵੈ । ” 
- ਪੁਭਾ ੧, ਅਸ ੫, ੫:੩ (1344) 
“ਦੇਹੁ ਦਰਸੁ ਮਨਿ ਚਾਉ ਭਗਤਿ ਇਹੁ ਮਨੁ ਠਹਰਾਂਵੈ। ” (ਟਿਕ ਜਾਵੇ) 
-ਸਮੁ ੫, ੯:੪ (1387) 


ਦੇਵਤਾ, ਪੂਜਨਯੋਗ ਇਸ਼ਟ, ਮਾਲਕ, ਸੁਆਮੀ 
“ਕਵਿ ਕਲ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ । ” 
- ਸਵ ੪, ਕਲ ੧:੧੨ (1396) 


ਸਾਹਿਬੀ, ਸਰਦਾਰੀ, ਮਾਲਕੀ, ਪ੍ਰਭੂਤ੍ਹ, ਪ੍ਰਧਾਨਤਾ 


“ਤੂੰ ਮੀਰਾ ਸਾਚੀ ਠਕੁਰਾਈ ਨਾਨਕ ਬਲਿ ਬਲਿ ਜਾਵਣਿਆ। ” 
- ਮਾਝ ੫, ਅਸ ੩੭, ੮:੩ (132) 


ਰਾਜਪੂਤ ਇਸਤ੍ਰੀ, ਠਾਕੁਰ (ਰਾਜਪੂਤ) ਦੀ ਰਾਣੀ 


“ਇਕ ਹਿੰਦੁਤਾਣੀ ਅਵਰ ਤੁਰਕਾਣੀ ਭਟਿਆਣੀ ਠਕੁਰਾਣੀ । ”” 
- ਆਸਾ ੧, ਅਸ ੧੨, ੬੧ (418) 





1902 


- ਗਉ ਕਬ, ਅਸ ੩੯, ੧":੧ (331) 
“ਕਹਿ ਕਬੀਰ ਠਗ ਸਿਉ ਮਨੁ ਮਾਨਿਆ। ” (ਹਰਿ ਰੂਪੀ ਠਗ) 
- ਗਉ ਕਬ, ਅਸ ੩੯, ੩:੧ (331) 
ਹੋਰਾਂ ਨੂੰ ਠਗਣ ਦੀਆਂ ਵਿਉਤਾਂ 
“ਚਿਤਵਤ ਰਹਿਓ ਠਗਉਰ ਨਾਨਕ ਫਾਸੀ ਗਲਿ ਪਰੀ। ?” 
- ਸਲੋ ੯, ੩੮੨ (1428) 


(1) ਠਗ ਬੂਟੀ ਜਿਸ ਨਾਲ, ਬੇਹੋਸ਼ ਕਰ ਠਗ ਠਗਦੇ ਹਨ, ਇਕ ਨਸ਼ੀਲੀ ਬੂਟੀ 
(ਗੁਰਬਾਣੀ ਵਿਚ “ਮਾਇਆ” “ਮੋਹ” ਤੇ ਭਗਤੀ ਨੂੰ “ਠਗਉਰੀ” ਕਿਹਾ ਹੈ) 
“ਪ੍ਰੇਮ ਠਗਉਰੀ ਪਾਇ ਰੀਝਾਇ ਗੋਬਿੰਦ ਮਨੁ ਮੋਹਿਆ ਜੀਉ। ”? 

- ਸਿਰੀ ੫, ਛੰਤ ੩, ੪:੧ (81) 
(2) ਠੱਗੀ, ਛਲ 
“'ਦੁਰਬਾਸਾ ਸਿਉ ਕਰਤ ਠਗਉਰੀ ਜਾਦਵ ਏ ਫਲ ਪਾਏ । ” 

- ਧਨਾ ਨਾਮ, ੧, ੪:੧ (693) 


ਠਗਉਰੀ, ਠਗ ਬੂਟੀ 
“ਮੋਹ ਠਗਉਲੀ ਹਉ ਮੁਈ ਸਾ ਵਰਤੈ ਸੰਸਾਰਿ। ? 
- ਸਿਰੀ ੧, ਅਸ ੧੩, ੧:੩ (61) 


ਠਗ, ਠਗਣ ਵਾਲੇ 
“ਸੂਨੇ ਨਗਰਿ ਪਰੇ ਠਗਹਾਰੇ । ” 
- ਗਉਂ ੫, ੮੯, ੨:੪ (182) 
ਠਗ ਲੈਣ 
“ਤੇਰੈ ਨਾਇ ਰਤੇ ਸੇ ਜਿਣਿ ਗਏ ਹਾਰਿ ਗਏ ਸਿ ਠਗਣ ਵਾਲਿਆ। ” 
- ਆਸਾ ੧, ਵਾਰ ੨:੪ (463) 
“ਅਖੀ ਤ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ । ? 
- ਧਨਾ ੧, ੮, ੧੧੨ (662) 
ਠਗਣ ਵਾਲਾ, ਠਗ 
“ਠਗਣਹਾਰ ਅਣਠਗਦਾ ਠਾਗੈ। ” (ਭਾਵ ਆਤਮ ਗਿਆਨੀ) 
- ਰਾਮ ੫, ੫੪, ੩:੩ (900) 
ਠਗਦੇ ਹਨ 
“ਏਨਾ ਠਗਨ੍੍‌ ਠਗ ਸੇ ਜਿ ਗੁਰ ਕੀ ਪੈਰੀ ਪਾਹਿ। ” 
- ਮਲਾ ੧, ਵਾਰ ੨੩ਸ, ੧, ੨:੩ (1288) 
ਇਹ ਜ਼ਹਿਰੀਲੀ ਬੂਟੀ ਜਿਸ ਨਾਲ ਬੇਹੋਸ਼ ਕਰ ਠਗ ਠਗਦੇ ਹਨ 
“ਭੂਲ ਰੇ ਠਗਮੂਰੀ ਖਾਇ। ” 
- ਸਾਰ ਨਾਮ, ੧, ੧੧੨ (1252) 


ਠਗਣੀ (ਸ਼ਬਦਾਰਥ) ਠੱਗ-ਮੰਡਲੀ (ਮਹਾਨਕੋਸ਼) 





1953 


“ਇਹ ਠਗਵਾਰੀ ਬਹੁਤੁ ਘਰ ਗਾਲੇ। ” 
- ਪ੍ਰਭਾ ੫, ਅਸ ੧, ੩:੩ (1347) 


ਠਗਵਾਲੇ ---- ਠਗਣ ਵਾਲੇ 
“ਜਨ ਨਾਨਕ ਇਕਨਾ ਗੁਰੁ ਮੇਲਿ ਸੁਖੁ ਦੇਵੈ ਇਕ ਆਪੇ ਵਖਿ ਕਢੈ ਠਗਵਾਲੇ। ”” 
- ਗਉਂ ੪, ਵਾਰ ੧੦ਸ, ੪, ੧:੭ (305) 


--- ਠਗਣ ਵਾਲਾ, ਠਗ 
“ਹਉ ਠਗਵਾੜਾ ਠਗੀ ਦੇਸੁ । ” 
- ਸਿਰੀ ੧, ੨੯, ੩੨ (24) 


- ਮਾਰੂ ੧, ਸੋਲਾ ੫, ੬:੧ (1024) 


“ਠਗਾ ਨੀਹੁ ਮਤ੍ਰੋੜਿ ਜਾਣੁ ਗੰਧੁਬਾ ਨਗਰੀ। ” 
- ਮਾਰੂ ੫, ਵਾਰ ੧੩ਸ, ੫. ੩:੧ (1098) 


- ਆਸਾ ੫. ੮੭, ੩੧ (392) 


- ਰਾਮ ੧, ਓਅੰ ੧੩:੬ (931) 


“ਕਰਹਿ ਬੁਰਾਈ ਠਗਾਈ ਦਿਨੁ ਰੈਨਿ ਨਿਹਫਲ ਕਰਮ ਕਮਾਹੀ। ” 
- ਸਾਰ ੫, ੧੬, ੨੧ (1207) 


“ਕਹੁ ਨਾਨਕ ਜਿਨਿ ਜਗਤੁ ਠਗਾਨਾ ਸੁ ਮਾਇਆ ਹਰਿ ਜਨ ਠਾਗੀ। ”” 
- ਸਾਰ ੫, ੬੭, ੨੨ (1217) 


- ਰਾਮ ੫, ੨੯, ੩੪੧ (892) 


“ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ । ” 


-ਸਿਰੀ ੧, ੪, ੧੧ (15) 
(2) ਠਗਨ 
“ਸਭ ਜਗੁ ਠਗਿਓ ਠਗਿ ਆਈਐ ਜਾਈਐ। ” 
- ਮਾਝ ੧, ਵਾਰ ੧੯:੭ (147) 





1954 


“ਹੋਇ ਮਜੂਰੁ ਗਇਆ ਠਗਾਇ ਠਗਿ। ” (ਠਗ ਤੋ) 
- ਰਾਮ ੧, ਓਅੰ ੧੩:੬ (931) 


(3) ਠੱਗੀ ਕੇ, ਠੱਗੀ ਚਾ ਕੇ 
“ਠਗਿ ਮੁਠੀ ਕੂੜਿਆਰ ਬੰਨ੍੍‌ ਚਲਾਈਐ। ”” 


- ਆਸਾ ੧, ਅਸ ੧੬, ੭੨ (420) 


“ਸਭੁ ਜਗੁ ਠਗਿਓ ਠਗਿ ਆਈਐ ਜਾਈਐ। ” 
- ਮਾਝ ੧, ਵਾਰ ੧੯੭ (147) 


(1) ਠੱਗੀ ਕੇ, ਠਗੇ ਜਾ ਕੇ 
“ਗਿਆਨ ਪਦਾਰਥੁ ਖੋਇਆ ਠਗਿਆ ਮੁਠਾ ਜਾਇ। ” 

- ਸਿਰੀ ੧, ਅਸ ੧੨, ੧੩ (60) 
“ਨਾਨਕ ਠਗਿਆ ਮੁਠਾ ਜਾਇ। ”” 

- ਮਾਝ ੧, ਵਾਰ ੧੦ਸ, ੧, ੧੬ (142) 

(2) ਠਗ ਲਿਆ 
“ਧਨਿ ਜੋਬਨਿ ਜਗੁ ਠਗਿਆ ਲਬਿ ਲੋਭਿ ਅਹੰਕਾਰਿ। ? 

- ਸਿਰੀ ੧, ਅਸ ੧੩, ੧:੨ (61) 
(3) ਠਗ ਕੇ 
“ਸੋ ਠਗੁ ਠਗਿਆ ਠਉਰ ਮਨੁ ਆਵਾ। ”? 

- ਗਉ ਕਬ, ਬਾਅ ੧੮:੪ (341) 


ਠਗਿਆਈ -- ਠਗੀ, ਛੱਲ 
“ਲੋਗ ਦੁਰਾਇ ਕਰਤ ਠਗਿਆਈ ਹੋਤੌ ਸੰਗਿ ਨ ਜਾਨੋ। ” 
- ਮਲਾ ੫, ੧੫, ੧੦੨ (1269) 
(1) ਠਗਦਾ ਹਾਂ 
“ਹਉ ਠਗਵਾੜਾ ਠਗੀ ਦੇਸੁ । ” 
- ਸਿਰੀ ੧, ੨੯, ੩੨ (24) 
(2) ਛੱਲ, ਠਗਪੁਣਾ 
“ਕੂੜੁ ਠਗੀ ਗੁਝੀ ਨਾ ਰਹੈ ਮੁਲੰਮਾ ਪਾਜੁ ਲਹਿ ਜਾਇ। ”” 
- ਗਉਂ ੪, ਵਾਰ ੭ਸ, ੪, ੨:੫ (303) 
(3) ਠਗੀ ਗਈ 
“ਕੂੜਿ ਮੁਠੀ ਠਗੀ ਠਗਵਾੜੀ । ” 
- ਮਾਰੂ ੧, ਸੋਲਾ ੫, ੬:੧ (1024) 
(4) ਠਗਾਂ ਨੇ 
“ਜਿਨੀ ਠਗੀ ਜਗੁ ਠਗਿਆ ਸੇ ਤੁਧੁ ਮਾਰਿ ਨਿਵਾੜਾ। ” 
- ਮਾਰੂ ੫, ਵਾਰ ੧੦੨ (1097) 


“ਏਨੀ ਠਗੀ ਜਗੁ ਠਗਿਆ ਕਿਨੈ ਨ ਰਖੀ ਲਜ। ? 





1955 


- ਮਲਾ ੧, ਵਾਰ ੨੩ਸ, ੧, ੨੨ (1288) 


-<-- ਠੱਗੀ ਦਾ ਬਹੁ ਵਚਨ, ਬਹੁਤ ਸਾਰੇ ਛਲ 
“ਲਖ ਠਗੀਆ ਪਹਿਨਾਮੀਆ ਰਾਤਿ ਦਿਨਸੁ ਜੀਅ ਨਾਲਿ। ”” 
- ਆਸਾ ੧, ਵਾਰ ੧੫ਸ, ੧, ੨:੨ (471) 


- ਗਉ ਕਬ, ੩੯, ੩:੨ (331) 


“ਜਿਨ੍ਹਾ ਵੇਲਿ ਨ ਤੂੰਬੜੀ ਮਾਇਆ ਠਗੇ ਠਗਿ। ”” 
- ਸਲੋ ੩, ੬:੩ (1413) 
“ਠਗੈ ਸੇਤੀ ਠਗੁ ਰਲਿ ਆਇਆ ਸਾਥੁ ਭਿ ਇਕੋ ਜੋਹਾ। ”” 
- ਰਾਮ ੫, ਵਾਰ ੭ਸ, ੫, ੨੬ (960) 


ਗੁਰਮੁਖੀ ਲਿਪੀ ਦਾ 17ਵਾਂ ਅੱਖ “ਠ? 
“ਠਠਾ ਮਨੂਆ ਠਾਹਹਿ ਨਾਹੀ। ”” 


- ਗਉ ੫. ਬਾਅ ੨੮੧ (256) 
“ਠਠੇ” ਦੁਆਰਾ 
“ਠਠੈ ਠਾਢਿ ਵਰਤੀ ਤਿਨ ਅੰਤਰਿ ਹਰਿ ਚਰਣੀ ਜਿਨ ਕਾ ਚਿਤੁ ਲਾਗਾ। ” 

- ਆਸਾਂ ੧, ਪਟੀ ੧੫:੧ (433) 


- ਮਾਰੂ ੫, ਵਾਰ ੧੨ਸ, ੫, ੨:੨ (1098) 


“ਅਕਾਲ ਮੂਰਤਿ ਅਜੂਨੀ ਸੰਭੌਂ ਮਨ ਸਿਮਰਤ ਠੰਢਾ ਥੀਵਾਂ ਜੀਉ। ” (ਭਾਵ ਸ਼ਾਂਤ) 
- ਮਾਝ ੫. ੧੬, ੨੩ (99) 
“ਤ੍ਰਿਖਾਵੰਤ ਜਲੂ ਪੀਵਤ ਠੰਢਾ ਤਿਉ ਹਰਿ ਸੰਗਿ ਇਹੁ ਮਨੁ ਭੀਨਾ ਜੀਉ। ” 
- ਮਾਝ ੫, ੨੧, ੨੪੩ (100) 
ਹੋਰ ਰੂਪ: 
ਠੰਢੀ - 
“ਠੰਢੀ ਤਾਤੀ ਮਿਟੀ ਖਾਈ। ” 
- ਆਸਾ ੫. ੩੩, ੧":੧ (378) 
“ਪ੍ਰਭ ਖੇਪਤ ਜੀਵਾ ਠੰਢੀ ਥੀਵਾਂ ਤਿਸੁ ਜੇਵਡੁ ਅਵਰੁ ਨ ਕੋਈ। ” (ਸ਼ਾਂਤ) 
- ਸੂਹੀ ੫, ਛੰਤ ੧੧, ੨:੩ (784) 


“ਕਹਾ ਬਿਸਾਸਾ ਇਸ ਭਾਂਡੇ ਕਾ ਇਤਨਕੁ ਲਾਗੈ ਠਨਕਾ । ? 





1956 


- ਸਾਰੰ ਕਬ, ੧, ੧੨ (1253) 


੮੨੮੮੨ ਘੰਟਾ, ਟਲ 
“ਨਕਟੀ ਕੋ ਠਨਗਨੁ ਬਾਡਾ ਡੂੰ । ” 
- ਆਸਾ ਕਬ, ੪, ੧":੧ (476) 


ਠੇਲਦਾ, ਧਕਦਾ 
“ਪੀਰੁ ਪਛਾਣੈ ਭਿਸਤੀ ਸੋਈ ਅਜਰਾਈਲੁ ਨ ਦੋਜ ਠਰਾ। ”” 
- ਮਾਰੂ ੫, ਸੋਲਾ ੧੨, ੧੧:੩ (1084) 


“ਜਮੁ ਜਾਗਾਤਿ ਨਾਹੀ ਕਰੁ ਲਾਗੈ ਜਿਸੁ ਅਗਨਿ ਬੁਝੀ ਠਰੁ ਸੀਨਾ ਹੇ। ” 

- ਮਾਰੂ ੧, ਸੋਲਾ ੮, ੫:੩ (1028) 
ਹਿਮਾਲਯਾ (ਮਹਾਨਕੋਸ਼); ਸ਼ਾਂਤ ਠੰਢਾ ਸਮੁੰਦਰ (ਸ਼ਬਦਾਰਥ) ਕੋਸ਼; ਠਰਿਆਂ ਹੋਇਆ 
(ਕੋਸ਼:ਦਰਪਣ) 

“ਜਿਤੁ ਸੁ ਹਾਥ ਨ ਲਭਈ ਤੂੰ ਓਹੁ ਠਰੂਰੁ । ” 
- ਰਾਮ ਬਸ, ਵਾਰ ੫:੫ (967) 
ਸ਼ਾਂਤ, ਠੰਢੀ 
“ਸਭ ਛਡਾਈ ਖਸਮਿ ਆਪਿ ਹਰਿ ਜਪਿ ਭਈ ਠਰੂਰੇ । ” 
- ਮਾਝ ੫, ਅਸ ੩੯, ੬੧੧ (133) 


“ਖੋਟੇ ਠਵਰ ਨ ਪਾਇਨੀ ਰਲੇ ਜੂਠਾਨੈ । ” 


- ਆਸਾ ੧, ਅਸ ੨੦, ੪:੨ (421) 


“ਮਨਮੁਖ ਮਨੁ ਤਨੁ ਅੰਧੁ ਹੈ ਤਿਨ ਨਉ ਠਉਰ ਨ ਠਾਉ। ” 
- ਸਿਰੀ ੩, ੪੩, ੨੯੧ (30) 
“ਚਰਣ ਕਮਲ ਕਾ ਆਸਰਾ ਦੂਜਾ ਨਾਹੀ ਠਾਉ। ” (ਟੇਕ, ਆਸਰਾ, ਥਾਂ) 
- ਸਿਰੀ ੫, ੮੨, ੩:੧ (46) 
“ਗੋਵਿੰਦ ਤੁਝ ਬਿਨੁ ਅਵਰੁ ਨ ਠਾਉ । ” (ਜੁਗਾਂ ਭਾਗ ਆਸਰਾ) 
- ਗੂਜ ੫, ੩੨, ੧":੨ (502) 
“ਨਹੀ ਰਾਂਬੀ ਠਾਉ ਰੋਪਉ। ” (ਫੱਟੀ ਹੋਈ ਥਾਂ ਨੂੰ ਗੰਢਾਂ) 
- ਸੋਰਿ ਰਵਿ, ੭, ੧੨ (659) 
“ਸਿਮਰਿ ਸਿਮਰਿ ਪ੍ਰਭੁ ਆਪਨਾ ਨਾਠਾ ਦੁਖ ਠਾਉ । ” (ਦੁੱਖ ਦਾ ਥਾਂ ਭਾਵ ਡੇਰਾ) 
- ਬਿਲਾ ੫, ੭੦, ੧:੧ (818) 
“ਦੁਖ ਬਿਨਸੇ ਸੁਖ ਕੀਨੋ ਠਾਉ। ”” (ਟਿਕਾਣਾ) 
- ਗੋਂਡ ੫, ੧੨, ੧੨ (865) 
ਹੋਰ ਰੂਪ: 


“ਪ੍ਰਗਟ ਪੁਰਖ ਸਭ ਠਾਊ ਜਾਨੇ। ” (ਥਾਵਾਂ ਤੇ) 





1907 


- ਗਉਂ ੫, ਬਾਅ ੧੨੬ (252) 
ਠਾਓ - 
“ਕੂੜਿ ਲਬਿ ਜਾਂ ਥਾਇ ਨ ਪਾਸੀ ਅਗੈ ਲਹੈ ਨ ਠਾਓ। ” (ਥਾਂ) 
- ਵਡ ੧, ਅਲਾ ੫, ੧:੩ (581) 


“ਗੁਪਤੁ ਪੁਗਟੁ ਸਭ ਜਾਣੀਐ ਜੇ ਮਨੁ ਰਾਖੈ ਠਾਇ। ”” 
- ਸਿਰੀ ੧, ਅਸ ੭, ੩੨ (57) 
“ਧਾਵਤ ਮਨੂਆ ਆਵੈ ਠਾਇ। ” (ਟਿਕਾਣੇ ਤੇ ਆ ਜਾਂਦਾ ਹੈ ਭਾਵ ਟਿਕ ਜਾਂਦਾ ਹੈ) 
- ਗਉਂ ੫, ਅਸ ੨, ੨੨ (236) 


- ਭੈਰ ਨਾਮ, ੧੦, ੨੨ (1165) 


- ਸਾਰ ੫, ਅਸ ੨, ੯੪ (1236) 
---- ਥਾਂ, ਟਿਕਾਣਾ 


“ਅਬ ਕੇ ਛੁਟਕੇ ਠਉਰ ਨ ਠਾਇਓ। ”” 
- ਗਉ ਕਬ, ੬੨, ੩੨ (337) 


“ਸਾਂਤਿ ਭਈ ਬੁਝੀ ਸਭ ਤ੍ਰਿਸਨਾ ਅਨਦੁ ਭਇਆ ਸਭ ਠਾਈ ਜੀਉ। ” 
- ਮਾਝ ੫, ੪੧, ੧:੩ (106) 


“ਸੰਗਿ ਸਹਾਈ ਛੋਡਿ ਨ ਜਾਈ ਪ੍ਰਭੁ ਦੀਸੈ ਸਭਨੀ ਠਾਈ। ”” 
- ਮਲਾ ੫, ੧੬, ੧੨ (1269) 


ਠਾਂਈ - 
“ਐਸੋ ਬੇਢੀ ਬਰਨਿ ਨ ਸਾਕਉ ਸਭ ਅੰਤਰ ਸਭ ਠਾਂਈ ਹੋ। ”” 
- ਸੋਰ ਨਾਮਾ, ੨, ੩:੧ (657) 
(2) ਟਿਕਾਣਾ, ਥਾਂ 
“ਜਿਉ ਬਾਲੂ ਘਰ ਠਉਰ ਨ ਠਾਈ। ” 
੍‌੍ - ਪ੍ਰਭਾ ੫, ਅਸ ੨, ੭:੪ (1348) 


“ਜਹਾ ਦੇਖਾ ਤਹਾ ਸੁਆਮੀ ਪਾਰਬ੍ਰਹਮੁ ਸਭ ਠਾਏ । ” 

- ਬਿਹਾ ੫, ਛੰਤ ੧, ੪:੫ (542) 
(2) ਟਿਕਾਣੇ ਤੇ 
“ਕਾਲੂ ਬਿਕਾਲੂ ਭਏ ਦੇਵਾਨੇ ਮਨੁ ਰਾਖਿਆ ਗੁਰਿ ਠਾਏ। ” 

- ਸੂਹੀ ੧, ਛੰਤ ੨, ੪:੫ (764) 





1958 


- ਗਉ ੫. ਬਾਅ ੨੮੧ (256) 


“ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚਾਂਗਵਾ । ” 
- ਸਲੋ ਫਰ, ੧੩੦੧ (1384) 


ਥਾਂ, ਟਿਕਾਣਾ 
“ਏਕੈ ਠਾਹਰ ਦੁਹਾ ਬਸੇਰਾ। ” 


- ਆਸਾ ਕਬ, ੩, ੪੧੨ (476) 


“ਜੈਸੇ ਮੰਦਰ ਮਹਿ ਬਲਹਰ ਨਾ ਠਾਹਰੈ । ” 

- ਗੋਂਡ ਕਬ, ੯, ੧੧ (872) 
ਢਾਹ, ਤੋੜ 
“ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ । ?” 

- ਸਲੋ ਫਰ, ੧੨੯੦੨ (1384) 
ਹੋਰ ਰੂਪ: 
ਠਾਹੇ - 
“ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀ ਦਾ। ” 

- ਸਲੋ ਫਰ, ੧੩੦੪੨ (1384) 


ਦਾ ਵਿ ੪੨੧ (2) 


“ਉਨ ਕਉ ਖਸਮਿ ਕੀਨੀ ਠਾਕਹਾਰੇ। ” (ਭਾਵ ਰੋਕਿਆ) 
- ਗੋਂਡ ੫, ੧੧, ੧:੧ (865) 
“ਠਾਕਹੁ ਮਨੂਆ ਰਾਖਹੁ ਠਾਇ। ”” 
- ਰਾਮ ੧, ਓਅੰ ੨੯੧ (933) 


“ਕਰਮਿ ਮਿਲੈ ਨਾਹੀ ਠਾਕਿ ਰਹਾਈਐ। ”” (ਰੋਕ ਨਹੀ' ਸਕਦਾ) 
- ਆਸਾ ੧, ਸੋਦ ੨, ੩੪ (9) 
“ਜੰਮਣੁ ਮਰਣਾ ਠਾਕਿ ਰਹਾਏ। ” (ਭਾਵ ਦੂਰ ਕਰ ਦਿੰਦਾ ਹੈ) 
- ਗਉਂ ੧, ਅਸ ੪, ੭:੩ (222) 
ਹੋਰ ਰੂਪ: 


ਠਾਕਿਆ =- 





1952 


“ਆਵਣ ਜਾਣਾ ਠਾਕਿਆ ਸੁਖਿ ਸਹਜਿ ਸਵੀਜੈ। ? (ਰੋਕਿਆ ਭਾਵ ਮੁਕਾ ਦਿੱਤਾ) 
- ਮਾਰੂ ੩, ਵਾਰ ੭:੫ (1089) 
ਠਾਕੀ - 
“ਆਸਾ ਮਨਸਾ ਮੋਹਣੀ ਗੁਰਿ ਠਾਕੀ ਸਚੁ ਬੋਲ । ? 
- ਸਿਰੀ ੧, ਅਸ ੯, ੭:੨ (59) 
ਠਾਕੀਆ - 
“ਨਾ ਹਉ ਥਕਾਂ ਨ ਠਾਕੀਆ ਏਵਡ ਰਖਹਿ ਜੋਤਿ। ” (ਰੋਕਿਆ) 
- ਸਾਰ ੪, ਵਾਰ ੧੦ਸ, ੧, ੨:੩ (1241) 
ਠਾਕੀਐ - 
“ਗੁਰ ਪਰਸਾਦੀ ਠਾਕੀਐ ਗਿਆਨ ਮਤੀ ਘਰਿ ਆਵੈ । ? 
- ਆਸਾ ੩, ਅਸ ੩੦, ੧":੨ (426) 
ਮਾਲਕ, ਸਵਾਮੀ 
“ਸਭਿ ਨਿਧਾਨ ਦਸ ਅਸਟ ਸਿਧਾਨ ਠਾਕੁਰ ਕਰ ਤਲ ਧਰਿਆ। ”” (ਭਾਵ ਪ੍ਰਭੂ) 
- ਗੂਜ਼ ੫, ਸੋਦ ੫, ੪:੧ (10) 
“ਜੋ ਕਿਛੁ ਠਾਕੁਰ ਕਾ ਸੋ ਸੇਵਕ ਕਾ ਸੇਵਕ ਠਾਕੁਰ ਹੀ ਸੰਗਿ ਜਾਹਰੁ ਜੀਉ। ”? 
- ਮਾਝ ੫, ੨੫, ੩:੩ (102) 
ਹੋਰ ਰੂਪ: 


ਠਾਕੁਰਾ 
“ਜੀਅ ਜੰਤ ਕੇ ਠਾਕੁਰਾ ਆਪੇ ਵਰਤਣਹਾਰ। ? (ਹੇ ਮਾਲਕ) 


- ਗਉ ੫. ਸੁਖ ੨੨ਸ:੧ (292) 
ਠਾਕੁਰਿ - 
“ਲੜਿ ਲੀਨੇ ਲਾਏ ਨਉ ਨਿਧਿ ਪਾਏ ਨਾਉ ਸਰਬਸੁ ਠਾਕੁਰਿ ਦੀਨਾ। ” (ਠਾਕਰ ਨੇ) 
- ਸਿਰੀ ੫, ਛੰਤ ੨, ੫:੫ (80) 
“ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ। ? 
- ਗੂਜ ੫, ਸੋਦ ੫, ੨:੨ (10) 
ਠਾਕੁਰੈ - 
“ਸੰਪਤ ਹਰਖੁ ਨ ਆਪਤ ਦੂਖਾ ਰੰਗੁ ਠਾਕੁਰੈ ਲਾਗਿਓ। ” (ਮਾਲਕ/ਪ੍ਭੁ ਦਾ) 
੍‌੍ - ਗਉ ੫, ੧੬੦", ੧:੨ (215) 
ਠਾਕੁਰ - 
“ਮੇਰਾ ਠਾਕੁਰੋ ਠਾਕੁਰੁ ਨੀਕਾ ਅਗਮ ਅਥਾਹਾ ਰਾਮ। ”? 
- ਆਸਾਂ ੪, ਛੰਤ ੮, ੩੧ (442) 


“ਨਉ ਦਰ ਠਾਕੇ ਧਾਵਤੁ ਰਹਾਏ । ” 
- ਮਾਝ ੩, ਅਸ ੨੫, ੬:੧ (124) 
“ਠਾਕੇ ਬੋਹਿਥ ਦਰਗਹ ਮਾਰ। ? (ਰੋਕੇ ਗਏ) 
- ਗਉਂ ੧, ੭, ੪:੨ (153) 
“ਰਸ ਕਸ ਸੁਖ ਠਾਕੇ ਬੰਧਿ ਚਲਾਇਆ ਰਾਮ। ? (ਭਾਵ ਮੁਕ ਗਏ) 





1960 


- ਤੁਖਾ ੧, ਛੰਤ ੨, ੫:੧ (1110) 


“'ਦਸਮੀ ਦਸੇ ਦੁਆਰ ਜੇ ਠਾਕੈ ਏਕਾਦਸੀ ਏਕੁ ਕਰਿ ਜਾਣੈ। ” (ਰੋਕੇ) 
- ਸਾਰ ੪, ਵਾਰ ੨੧ਸ, ੩, ੨:੩ (1245) 
ਠਾਗਉਰੀ --- ਠਗਮੂਰੀ, ਇਕ ਜ਼ਹਿਰੀਲੀ ਬੂਟੀ, ਵੇਖ “ਠਗਉਰੀ” 
“ਆਇਓ ਲਾਭੁ ਲਾਭਨ ਕੈ ਤਾਈ ਮੋਹਨਿ ਠਾਗਉਰੀ ਸਿਉ ਉਲਝਿ ਪਹਾ। ”” 
- ਸਾਰ ੫, ੪, ੨੧੧ (1203) 


“ਕਹੁ ਨਾਨਕ ਜਿਨਿ ਜਗਤੁ ਠਗਾਨਾ ਸੁ ਮਾਇਆ ਹਰਿ ਜਨ ਠਾਗੀ। ” 
- ਸਾਰ ੫, ੬੭, ੨੨ (1217) 


- ਜਪੁ ੧, ੩੭੭ (8) 


“ਠਗਣਹਾਰ ਅਣਠਗਦਾ ਠਾਗੈ। ” (ਠਗ ਲਏ) 
- ਰਾਮ ੫, ੫੪, ੩੯੩ (900) 


ਰਚਨਾ, ਬਣਾਵਟ (ਮਹਾਨਕੋਸ਼)! ਸਮਿਆਨ (ਸ਼ਬਦਾਰਥ); ਥਣ (ਕੋਸ਼) ਸੋਮਾ 
(ਨਿਰਣੈ/ਦਰਪਣ) 
“ਜਾ ਕੇ ਨਿਗਮ ਦੂਧ ਕੇ ਠਾਟਾ। ”” 


- ਸੋਰ ਕਬ, ੫, ੧:੧ (655) 


(1) ਬਣਾਵਟ, ਰਚਨਾ 
“ਅਉਧ ਅਨਲ ਤਨੁ ਤਿਨ ਕੋ ਮੰਦਰੁ ਚਹੁ ਦਿਸ ਠਾਟੁ ਠਇਓ। ?” 

- ਗਉ ਕਬ, ੫੯, ੪:੧ (336) 
(2) ਮੇਲ 
“ਕਾਮ ਕ੍ਰੋਧ ਸਿਉ ਠਾਟੁ ਨ ਬਨਿਆ। ? 

- ਪ੍ਰਭਾ ੫, ਅਸ ੧, ੪੧ (1347) 

ਬਨਾਵਟੀ ਮੇਲ ਜੋਲ, ਕੰਮ ਸਾਰਨ ਜੋਗਾ ਉਦਮ 
“ਲੋਗਨ ਸਿਉ ਮੇਰਾ ਠਾਠਾ ਬਾਗਾ। ”” 

- ਆਸਾ ੫, ੫੪, ੧੧੨ (384) 


ਖੜੋਤਾ, ਖੜਾ 
“'ਸਿਰ ਊਪਰਿ ਠਾਢਾ ਗੁਰੁ ਸੂਰਾ। ” 
- ਗਉਂ ੫. ਸੁਖ ੨੨, ੭੯ (293) 





1961 


“ਕਲਿ ਤਾਤੀ ਠਾਂਢਾ ਹਰਿ ਨਾਉ। ” 
- ਗਉਂ ੫. ਸੁਖ ੧੯, ੩:੫ (288) 
“ਸੀਤਲ ਸਾਂਤਿ ਸਹਜ ਸੁਖੁ ਪਾਇਆ ਠਾਢਿ ਪਾਈ ਪ੍ਰਭਿ ਆਪੇ ਜੀਉ। ” 
- ਮਾਝ ੫, ੩੪, ੧੩ (104) 


- ਗਉਂ ੫, ਬਾਅ ੨੮੫ (256) 


“ਦਿਨੁ ਰੈਣਿ ਠਾਢੀ ਕਰਉ ਸੇਵਾ ਪ੍ਰਭੁ ਕਵਨ ਜੁਗਤੀ ਪਾਇਆ। ”” 
- ਬਿਲਾ ੫. ਛੰਤ ੧, ੧:੫ (845) 


ਠੰਢੀ, ਸੀਤਲ 
“ਹਰਿ ਕੇ ਨਾਮ ਕੀ ਗਤਿ ਠਾਂਢੀ। ” 


- ਸਾਰ ੫. ੭੫. ੧"2੧ (1219) 
“ਸੰਤ ਸੰਗਿ ਜਾ ਕਾ ਮਨੁ ਸੀਤਲੁ ਓਹੁ ਜਾਣੈ ਸਗਲੀ ਠਾਂਢੀ। ” (ਭਾਵ ਸੁਖੀ) 
- ਸੋਰ ੫, ੬, ੨੧੧ (610) 


“ਪੂਰਾ ਸਤਿਗੁਰੁ ਕਬਹੂੰ ਨ ਸੇਵਿਆ ਸਿਰਿ ਠਾਢੇ ਜਮ ਜੰਦਾਰਾ। ”” 
੍‌ ੍‌੍ - ਸਿਰੀ ੫, ਪਹ ੪, ੨:੪ (77) 
“ਗੁਰੂ ਪੂਰਾ ਪਾਇਆ ਵਡਭਾਗੀ ਹਰਿ ਮੰਤ ਦੀਆ ਮਨੁ ਠਾਢੇ । ” (ਖੜੋ ਗਿਆ/ਟਿਕ 
ਗਿਆ) 
- ਗਉ ੪, ੫੯, ੧੨ (171) 
“ਹਮ ਜਾਨਿਆ ਕਛੂ ਨ ਜਾਨਹ ਆਗੈ ਜਿਉ ਹਰਿ ਰਾਖੇ ਤਿਉ ਠਾਢੈ। ” (ਖੜੇ ਹਾਂ 


- ਗਉਂ ੪, ੫੯, ੪:੧ (171) 


- ਗਉਂ ੫, ੭੮, ੨:੩ (178) 


“ਕਾਟੈ ਪੇਡੁ ਡਾਲ ਪਰਿ ਠਾਢੌ ਖਾਇ ਖਾਇ ਮੁਸਕਾਰੈ । ” 

- ਸਾਰ ੫, ੧੦, ੩:੧ (1205) 
ਥਾਂ, ਸਥਾਨ 
“ਜਾ ਕੀ ਦ੍ਰਿਸਟਿ ਅਚਲ ਠਾਣ ਬਿਮਲ ਬੁਧਿ ਸੁਥਾਨ ਪਹਿਰਿ ਸੀਲ ਸਨਾਹੁ ਸਕਤਿ 
ਬਿਦਾਰਿ। ” 





1962 


- ਸਵ ੨, ੪:੩ (1391) 


“ਖੰਡ ਬ੍ਰਹਮੰਡ ਦਾ ਏਕੋ ਠਾਣਾ ਗੁਰਿ ਪਰਦਾ ਖੋਲਿ ਦਿਖਾਇਓ। ”” 
- ਗਉ ੫, ੧੨੩", ੩:੧ (205) 


““ਤਕਹਿ ਨਾਰਿ ਪਰਾਈਆਂ ਲੂਕਿ ਅੰਦਰਿ ਠਾਣੀ। ”” 
- ਗਉਂ ੪, ਵਾਰ ੨੭੨ (315) 


“ਪੂਤੁ ਪ੍ਰਹਿਲਾਦੁ ਕਰਿਆ ਨਹੀ ਮਾਨੈ ਤਿਨਿ ਤਉ ਅਉਰੈ ਠਾਨੀ। ” 
- ਭੈਰ ਨਾਮ, ੯, ੨੨ (1165) 


“ਆਪੇ ਸਿਵ ਵਰਤਾਈਅਨੁ ਅੰਤਰਿ ਆਪੇ ਸੀਤਲੁ ਠਾਰੁ ਗੜਾ। ? 
- ਮਾਰੂ ੫, ਸੋਲਾ ੧੦, ੧੩:੩ (1082) 
ਠਿਠਕੀ _---- ਠਿੱਠ ਕੀਤੀ ਹੋਈ, ਫਿਟ ਕਾਰੀ ਹੋਈ 
“ਸੰਤ ਕੀ ਠਿਠਕੀ ਫਿਰੈ ਬਿਚਾਰੀ । ? 
- ਗੋਂਡ ਕਬ, ੭, ੨:੪ (871) 
ਠਿਣਕਿਓਨੁ -- ਠੋਕ ਵਜਾ ਕੇ ਵੇਖਿਆ 
“ਕੁਦਰਤਿ ਅਹਿ ਵੇਖਾਲੀਅਨੁ ਜਿਣਿ ਐਵਡ ਪਿਡ ਠਿਣਕਿਓਨੁ । ” 
- ਰਾਮ ਬਸ, ਵਾਰ ੪:੫ (967) 
ਠਿਮਿ ਠਿਮਿ -- ਠੁਮਕ ਠੁਮਕ ਕੇ, ਸਹਾਉਣੀ ਧੀਮੀ ਚਾਲ ਨਾਲ, ਮਟਕ ਮਟਕ ਕੇ 
“ਸਾਰੰਗ ਜਿਉ ਪਗੁ ਧੰਰੈ ਠਿਮਿ ਠਿਮਿ ਆਪਿ ਆਪੁ ਸੰਧੂਰਏ। ” 
- ਵਡ ੧, ਛੰਤ ੨, ੮:੪ (567) 


“ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ। ” 


- ਜਪੁ ੧, ੩੨੩੫ (7) 
ਟੁੱਟੇ ਹੋਏ ਮਿੱਟੀ ਦੇ ਭਾਂਡੇ ਦਾ ਟੁਕੜਾ 
“ਜਾ ਭਜੈ ਤਾ ਠੀਕਰੁ ਹੋਵੈ ਘਾੜਤ ਘੜੀ ਨ ਜਾਇ। ?” 
- ਮਾਝ ੧, ਵਾਰ ੨ਸ, ੧, ੧੫ (138) 


“ਕਾਲ ਕਾ ਠੀਗਾ ਕਿਉ ਜਲਾਈਅਲੇ ਕਿਉ ਨਿਰਭਉ ਘਰਿ ਜਾਈਐ। ” 
- ਰਾਮ ੧, ਸਿਗੋ ੨੧:੩ (940) 


“ਦੁਸਮਨ ਦੂਤ ਜਮਕਾਲੁ ਠੇਹ ਮਾਰਉ ਹਰਿ ਸੇਵਕ ਨੇੜਿ ਨ ਜਾਈ ਜੀਉ।” 
- ਮਾਰੂ ੪, ੮, ੨:੩ (998) 





1963 


“ਉਠਤ ਬੈਠਤ ਠੇਗਾ ਪਰਿਹੈ ਤਬ ਕਤ ਮੁਡ ਲੁਕਈਹੈ । ” 
ਹੁ ੍‌੍ - ਗੂਜ ਕਬ, ੧, ੧੦੨ (524) 
ਠੇੱਗਾ - ਧੱਕਾ 
“ਕਬੀਰ ਜਮ ਕਾ ਠੇਂਗਾ ਬੁਰਾ ਹੈ ਓਹੁ ਨਹੀ ਸਹਿਆ ਜਾਇ। ” 
- ਸਲੋ ਕਬ, ੭੮:੧ (1368) 


“ਨਉ ਨਿਧਿ ਨਾਮੁ ਨਿਧਾਨੁ ਇਕ ਠਾਈ ਤਉ ਬਾਹਰਿ ਕੈ ਠੈ ਜਾਇਓ। ”” 
- ਗਉਂ ੫, ੧੨੩", ੩:੨ (205) 


“ਤੇਰੀ ਕੀਮਤਿ ਨ ਪਵੈ ਸਭ ਡਿਠੀ ਠੋਕਿ ਵਜਾਇ। ” 
- ਸਿਰੀ ੧, ਅਸ ੧੩, ੫:੧ (61) 
ਟਿਕਾਣਾ, ਥਾਂ, ਵੇਖੋ “ਠਉਰੁ 
“ਕਬੀਰ ਦੇਖਿ ਦੇਖਿ ਜਗੁ ਢੂੰਢਿਆ ਕਹੂੰ ਨ ਪਾਇਆ ਠੌਰੁ । ” 
(1957 ਤੋ ਪਿਛੋ ਦੀਆਂ ਛਾਪਾਂ ਵਿਚ ਇਸ ਨੂੰ ਠਉਰੁ ਕਰ ਦਿਤਾ ਹੈ) 
੍‌੍ - ਸਲੋ ਕਬ, ੯੨:੧ (1369) 


ਡ 


(ਸ.) ਜੰਗਲ ਦੀ ਅੱਗ, ਦਾਵਾ ਅਗਨ 
“ਆਗੈ ਦੇਖਉ ਡਉ ਜਲੈ ਪਾਛੇ ਹਰਿਓ ਅੰਗੁਰੁ । ? 
੍‌੍ - ਸਿਰੀ ੧, ੧੬, ੨:੧ (20) 
ਹੱਥ ਨਾਲ ਵੱਜਣ ਵਾਲਾ ਇਕ ਸਾਜ਼, ਵਿਚਕਾਰਲਾ ਹਿੱਸਾ ਪਤਲਾ ਤੇ ਸਿਰੇ ਵਾਲੇ ਚੌੜੇ 
ਹੁੰਦੇ ਹਨ ਤੇ ਚਮੜੇ ਨਾਲ ਮੜ੍ਹਕੇ ਰੱਸੀਆਂ ਨਾਲ ਕੱਸਿਆ ਹੁੰਦਾ ਹੈ। ਦੁਹਾਂ ਸਿਰਿਆਂ ਤੇ 
ਰੱਸੀਆਂ ਨਾਲ ਕਪੜੇ ਦੀਆਂ ਡੋਡੀਆਂ ਬੰਨ੍ਹੀਆਂ ਹੁੰਦੀਆਂ ਤੇ ਹੱਥ ਵਿਚ ਹਿਲਾਣ ਨਾਲ 
ਇਹ ਕਸੇ ਹੋਏ ਚਮੜੇ ਉਪਰ ਵਜ ਕੇ ਡਮ ਡਮ ਦੀ ਆਵਾਜ਼ ਪੈਦਾ ਕਰਦੀਆਂ ਹਨ, 
ਇਹ ਸ਼ਿਵ ਜੀ ਦਾ ਪਿਆਰਾ ਸਾਜ਼ ਹੈ 
“ਬਰਦ ਚਢੇ ਡਉਰੁ ਢਮਕਾਵੈ । ”” 
ਹੁ - ਗੋਂਡ ਨਾਮ, ੬, ੨੨ (874) 
“ਜਿਨਿ ਸੀਤਾ ਆਦੀ ਡਉਰੂ ਵਾਇ। ”" (ਭਾਵ ਫਕੀਰੀ ਭੇਸ ਧਾਰ ਕੇ) 
- ਰਾਮ ੩, ਵਾਰ ੧੪ਸ, ੧, ੧:੮ (954) 


“ਪ੍ਰਿਉ ਪ੍ਰਿਉ ਚਵੈ ਬਬੀਹਾ ਬੋਲੇ ਭੁਇਅੰਗਮ ਫਿਰਿਹ ਡਸੰਤੇ । ? 
- ਤੁਖਾ ੧, ਬਾਰਾ ੧੦:੪ (1108) 


“ਨਾਮੁ ਸੁਨਤ ਜਨੁ ਬਿਛੂਅ ਡਸਾਨਾ। ” 


- ਰਾਮ ੫, ੩੨, ੨੪ (893) 





1964 


“ਜਮੁ ਜੰਦਾਰੁ ਜੋਹਿ ਨਹੀ ਸਾਕੈ ਸਰਪਨਿ ਡਸਿ ਨ ਸਕੈ ਹਰਿ ਕਾ ਰਸੁ ਪੀਜੈ। ”” 

- ਰਾਮ ੧, ਅਸ ੫, ੧੨ (905) 
ਡਸ ਲਿਆ, ਡੰਗ ਮਾਰ ਦਿਤਾ 
“ਜਿਨਿ ਤ੍ਰਿਭਿਵਣੁ ਡਸੀਅਲੇ ਗੁਰ ਪ੍ਰਸਾਦਿ ਡੀਨੀ। ” 

- ਆਸਾ ਕਬ, ੧੯, ੧੯੨ (480) 
ਡੰਗ ਮਾਰਦਾ/ਡਸਦਾ ਹੈ 
“ਸਾਕਤ ਬਚਨ ਬਿਛੂਆ ਜਿਉ ਡਸੀਐ ਤਜਿ ਸਾਕਤ ਪਰੈ ਪਰਾਰੇ। ” 

- ਨਟ ੪, ਅਸ ੩, ੫:੨ (982) 


€) 


ਡੰਗ 
“ਜਿਉ ਜਿਉ ਰਾਮ ਕਹਹਿ ਜਨ ਊਚੇ ਨਰ ਨਿੰਦਕ ਡੰਸੁ ਲਗਾਇ। ”” 
- ਰਾਮ ੪, ੨, ੩:੨ (881) 
ਡੰਗ ਮਾਰੇ 
“ਹਰਿ ਕੇ ਲੋਗਾ ਮੋ ਕਉ ਨੀਤਿ ਡਸੈ ਪਟਵਾਰੀ। ? (ਭਾਵ ਤੰਗ ਕਰਦਾ ਹੈ) 
- ਸੂਹੀ ਕਬ, ੫, ੧":੧ (793) 
“ਬਿਨੁ ਗੁਰ ਬਿਸੀਅਰੁ ਡਸੈ ਮਰਿ ਵਾਟ। ”” 
- ਰਾਮ ੧, ਸਿਗੋ ੩੮੫ (942) 
ਠਗੀ ਕਰਦਾ, ਛਲ ਕਰਦਾ, ਭਰਮਾਉ'ਦਾ 
“ਰੇ ਮਨ ਕਾਇ ਕਹਾ ਲਉ ਡਹਕਹਿ ਜਉ ਪੇਖਤ ਹੀ ਸੰਗਿ ਸੁਨਤਾ। ”” 
- ਬਿਲਾ ੫, ੯੪, ੧:੨ (823) 
ਭਰਮ/ਭੁਲੇਖੇ ਵਿਚ ਪਾਇਆ 
“ਸਚੈ ਜਗਤੁ ਡਹਕਾਇਆ ਕਹਣਾ ਕਛੂ ਨ ਜਾਇ। ” 
- ਗੂਜ ੩, ੯, ੫:੧ (492) 
ਭਰਮਾਉਂਦੀ ਹੈ 
“ਜੇਤੇ ਜੀਅ ਤੇਤੇ ਡਹਕਾਈ। ” 
- ਭੈਰ ਕਬ, ੧੩, ੧":੨ (1160) 


ਹੋਰ ਰੂਪ: 
ਡਹਕਾਏ - 
“ਭਰਮਿ ਭਰਮਿ ਮਾਨੁਖ ਡਹਕਾਏ ।  (ਛਲੇ, ਭਰਮਾਏ, ਧੋਖੇ ਵਿਚ ਲਿਆਂਦੇ) 
- ਗਉ ੫. ਬਾਅ ੪੦੫ (258) 


ਭਰਮਾਉਂਦੇ/ਠਗਦੇ ਹੋ, ਧੋਖਾ ਦਿੰਦੇ ਹੋ 
“ਕਤ ਕਉ ਡਹਕਾਵਉ ਲੋਗਾ ਮੋਹਨ ਦੀਨ ਕਿਰਪਾਈ। ” 
- ਮਾਰੂ ੫, ੨੦, ੧੪੧ (1005) 
ਹੋਰ ਰੂਪ: 
ਡਹਕਾਵਏ - 





1965 


“ਗੁਪਤੁ ਕਰਤਾ ਸੰਗਿ ਸੋ ਪਰ੍ਭੁ ਡਹਕਾਵਏ ਮਨੁਖਾਇ। ”? 
- ਮਾਰੂ ੫. ੧੧, ੧:੧ (1001) 
ਡਹਕਾਵੈ - 
“ਜਤਨ ਕਰੈ ਮਾਨੁਖ ਡਹਕਾਵੈ ਓਹੁ ਅੰਤਰਜਾਮੀ ਜਾਨੈ। ” (ਧੋਖਾ ਦਿੰਦਾ ਹੈ) 
- ਧਨਾ ੫, ੩੬, ੧:੧ (680) 
ਡਹਕੈ - ਭਟਕਦਾ 
“ਝੁਠਾ ਜਗੁ ਡਹਕੈ ਘਨਾ ਦਿਨ ਦੁਇ ਬਰਤਨ ਕੀ ਆਸ। ”? 
ਰਹ - ਮਾਰੂ ਕਬ, ੩, ੨੧ (1103) 


ਿਘ 11 € 


ਡੌਰੂ, ਡੰਕਾ 
“ਬਾਜੀਗਰ ਡੰਕ ਬਜਾਈ। ”? 


- ਸੋਰ ਕਬ, ੪, ੨੧੧ (655) 
ਡਕਾਰ ਮਾਰਦਾ ਹੈ (ਬਹੁਤ ਖਾ ਕੇ) 
““ਡਕੈ ਫੂਕੈ ਖੇਹ ਉਡਾਵੈ ਸਾਹਿ ਗਇਐ ਪਛੁਤਾਇ। ”” 

- ਮਲਾ ੧, ਵਾਰ ੧੯ਸ, ੧, ੨੨ (1286) 
ਡੇਗੂ, ਮੱਛਰ, ਬਿਛੂ ਆਦਿ ਜੀਵਾਂ ਦਾ ਤਿੱਖਾ ਕੰਡਾ ਜਿਸ ਵਿਚ ਜ਼ਹਿਰ ਹੁੰਦੀ ਹੈ 
“ਮਛਰ ਡੰਗ ਸਾਇਰ ਭਰ ਸੁਭਰ ਬਿਨੁ ਹਰਿ ਕਿਉ ਸੁਖੁ ਪਾਈਐ। ”” 

- ਤੁਖਾ ੧, ਬਾਰਾ ੧੦੫ (1108) 
<<<- ਡਿਕੋ ਡੋਲੇ, ਦੁਚਿਤਾਪਨ, ਡਾਵਾਂ ਡੋਲ 
“'ਡਗਮਗ ਛਾਡਿ ਰੇ ਮਨ ਬਉਰਾ। ” 
- ਗਉ ਕਬ, ੬੮, ੧":੧ (338) 
“ਕਬੀਰ ਡਗਮਗ ਕਿਆ ਕਰਹਿ ਕਹਾ ਡੁਲਾਵਹਿ ਜੀਉ। ”” 
- ਸਲੋ ਕਬ, ੩੯੧ (1364) 
ਹੋਰ ਰੂਪ: 
ਡਗਮਗੇ - 
“ਸਿਰ ਕੰਪਿਓ ਪਗ ਡਗਮਗੇ ਨੈਨ ਜੋਤਿ ਤੇ ਹੀਨ। ” (ਡਿਕੋ ਡੋਲੇ ਲਵੇ, ਹਿਲੇ) 
- ਸਲੋ ੯, ੪੭੧੧ (1428) 


“ਡਗਰੀ ਚਾਲ ਨੇਤ੍ਰ ਫੁਨਿ ਅੰਧੁਲੇ ਸਬਦ ਸੁਰਤਿ ਨਹੀ' ਭਾਈ। ”” 
- ਭੈਰ ੧, ੫, ੩:੧ (1126) 


“ਗੁਰਪ੍ਰਸਾਦਿ ਮੈ ਡਗਰੋ ਪਾਇਆ। ” (ਭਾਵ ਜੀਵਨ ਜੁਗਤਿ) 


- ਗੋਂਡ ਕਬ, ੫, ੪:੧ (871) 


“ਅਤਿ ਤ੍ਰਿਸਨਾ ਉਡਣੈ ਕੀ ਡੰਝ। ” (ਤੀਬਰ ਇੱਛਾ, ਤਾਂਘ) 
- ਮਲਾ ੧, ੯, ੩੪੨ (1257) 
““ਚਿੰਜੂ ਬੋੜਨਿ ਨਾ ਪੀਵਹਿ ਉਡਣ ਸੰਦੀ ਡੰਝ। ” (ਤਾਂਘ) 





1966 


- ਸਲੋ ਫਰ, ੬੪੦੨ (1381) 


“ਪ੍ਰਭ ਮਿਲਿਆ ਤਾ ਚੂਕੀ ਡੰਝਾ। ” (ਜਲਨ, ਭੜਕੀ) 
- ਆਸਾ ੫, ੧੧, ੪੫ (373) 
“ਜਨਮ ਮਰਣ ਕੀ ਮਿਟਵੀ ਡੰਝਾ। ” (ਭਟਕਣਾ, ਪਿਆਸ) 
- ਮਾਰੂ ੫, ਸੋਲਾ ੯, ੧੦:੨ (1080) 


(1) ਡੇਡਾ 
“ਕਾਹੂ ਹੋ ਡੰਡ ਧਰਿ ਹੋ। ? 
ਹੂ - ਗਉ ੫. ੧੫੫, ੧:੨ (213) 
“ਡੰਡ ਕਮੰਡਲ ਸਿਖਾ ਸੂਤੁ ਧੋਤੀ ਤੀਰਥਿ ਗਵਨੁ ਅਤਿ ਭ੍ਰਮਨੁ ਕਰੈ । ” 
- ਭੈਰ ੧, ੮, ੩:੧ (1127) 
(2) ਸ਼ਜਾ 
“ਤਬ ਤੇ ਦੂਖ ਡੰਡ ਅਰੁ ਖੇਦਾ। ”” 
੍‌੍ - ਗਉ ੫, ਅਸ ੧, ੫:੨ (235) 
“ਬਿਨੁ ਬੁਝੇ ਜਮੁ ਦੇਤ ਡੰਡ । ” 
੍‌੍ - ਬਸੰ ੫, ਅਸ ੨, ੧:੪ (1192) 
(3) (ਸੰ.) ਸ਼ਾਹੀ ਆਸਾ, ਸ਼ਾਹੀ ਚੋਬ (ਦੰਪਨ) 
“ਮੇਰ ਡੰਡ ਸਿਰ ਉਪਰਿ ਬਸੈ । ” 
- ਭੈਰ ਕਬ, ੧੦, ੨:੪ (1159) 
(ਨਿਰਣੈ) ਮਹਾਨਕੋਸ਼ ਨੇ “ਮੇਰ ਡੰਡ” ਦੇ ਅਰਥ “ਸੁਖਮਨਾ ਨਾੜੀ” ਕੀਤੇ ਹਨ) 
(ਸੰ.) ਡੰਡੇ ਵਾਂਗ ਸਿੱਧੇ ਪੈਣ ਦੀ ਕਿਰਿਆ, ਸਿੱਧਾ ਲੇਟ ਕੇ ਪੁਣਾਮ ਕਰਨਾ 
“ਕਰਿ ਡੰਡਉਤ ਪੁਨੁ ਵਡਾ ਹੇ । ”” 
- ਗਉ ੪. ਸੋਹ ੪, ੧":੨ (9) 
“ਪੂਜਾ ਅਰਚਾ ਬੰਦਨ ਡੰਡਉਤ ਖਟੁ ਕਰਮਾ ਰਤੁ ਰਹਤਾ । ”” 
੍‌੍ - ਸੋਰ ੫, ਅਸ ੩, ੫੧ (642) 
ਹੋਰ ਰੂਪ: 


€) 


ਡੰਡਊਤਿ - 
“ਧੋਤੀ ਡੰਡਊਤਿ ਪਰਸਾਦਨ ਭੋਗਾ। ” 


- ਗਉ ੫. ਅਸ ੪, ੪:੩ (237) 


“ਓਤਿ ਪੋਤਿ ਮਿਲਿ ਜੋਤਿ ਨਾਨਕ ਕਛੂ ਦੁਖੁ ਨ ਡੰਡਲੀ । ” 

- ਕਲਿ ੫, ੫, ੨:੨ (1322) 
ਗੁਰਮੁਖੀ ਲਿਪੀ ਦਾ 18ਵਾਂ ਅੱਖਰ “ਡ? 
“ਡਾ ਡੇਰਾ ਇਹੁ ਨਹੀ ਜਹ ਡੇਰਾ ਤਹ ਜਾਨੁ । ” 

- ਗਉ ੫. ਬਾਅ ੨੯੮੧ (256) 





1967 


“ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ। ” (ਜੋਗੀਆਂ ਦਾ ਛੋਟਾ 
ਡੰਡਾ) 
- ਜਪੁ ੧, ੨੮੩੨ (6) 
(2) ਦੰਡ (ਭਾਵ) 
“ਜਿਉ ਜਿਉ ਚਲਹਿ ਚੁਭੈ ਦੁਖੁ ਪਾਵਹਿ ਜਮਕਾਲੁ ਸਹਹਿ ਸਿਰਿ ਡੰਡਾ ਹੇ । ” 
- ਗਉ ੪. ਸੋਰ ੪, ੨੨ (13) 


€) 


ਡੰਡਾ 
“ਪੰਚ ਚੇਲੇ ਵਸਿ ਕੀਜਹਿ ਰਾਵਲ ਇਹੁ ਮਨੁ ਕੀਜੈ ਡੰਡਾਤਾ। ”? 
- ਗਉਂ ੧, ੧੫, ੧:੨ (155) 
ਡੰਡਾਧਾਰੀ --- ਡੰਡਾ ਪਕੜਨ ਵਾਲਾ, ਜੋਗੀਆਂ ਦਾ ਇਕ ਫਿਰਕਾ, ਜੋ ਤਿੰਨ ਪੋਰੀਆਂ ਵਾਲਾ ਡੰਡਾ ਰਖਦੇ 
ਹਨ? ਸੰਨਿਆਸੀ (ਮਹਾਨਕੋਸ਼) 
“ਹਰਿ ਆਪੇ ਜੋਗੀ ਡੰਡਾਧਾਰੀ। ”” 
- ਗਉਂ ੪, ੪੪, ੧:੧ (165) 
(1) ਸੋਟੀ, ਵੀਣਾ ਦੀ, ਜਿਨਾਂ ਦੇ ਦੁਹਾਂ ਸਿਰਿਆ ਤੇ ਤੂੰਬੇ ਜੜੇ ਹੁੰਦੇ ਹਨ 
“ਭਉ ਭਾਉ ਦੁਇ ਪਤ ਲਾਇ ਜੋਗੀ ਇਹੁ ਸਰੀਰੁ ਕਰਿ ਡੰਡੀ । ? 
- ਰਾਮ ੩, ਅਸ ੧, ੫:੧ (908) 
(2) ਤਕੜੀ ਦੀ ਸੋਟੀ (ਫੜੀ) ਜਿਸ ਨਾਲੇ ਦੋਵੇ' ਪਾਸੇ ਛਾਬੇ ਬੰਨ੍ਹੇ ਹੁੰਦੇ ਹਨ 
“ਜਿਹਵਾ ਡੰਡੀ ਇਹੁ ਘਟੁ ਛਾਬਾ ਤੋਲਉ ਨਾਮੁ ਅਜਾਚੀ। ” 
- ਮਾਰੂ ੧, ੧੧, ੩:੧ (992) 


- ਗਉਂ ਕਬ, ੫੦, ੧”:੧ (333) 


“ਜੈਕਾਰੁ ਕੀਓ ਧਰਮੀਆ ਕਾ ਪਾਪੀ ਕਉ ਡੰਡੁ ਦੀ ਓਇ। ? 

- ਸਿਰੀ ੪, ਵਾਰ ੧੬:੫ (89) 
“ਜਿਸੁ ਖਸਮੁ ਨ ਆਵੈ ਚਿਤਿ ਤਿਸੁ ਜਮ ਡੰਡੁ ਦੇ । ? 

- ਰਾਮ ੫, ਵਾਰ ੧੪:੫ (964) 


(2) ਡੰਡਾ, ਸੋਟਾ 
“ਪਾਖੰਡਿ ਲੋਕੀ ਮਾਰੀਐ ਜਮ ਡੰਡੁ ਦੇਇ ਸਜਾਇ। ”” 
- ਗਉਂ ੪, ਕਰ ੧, ੬:੧ (234) 
“ਜਮ ਕਾ ਡੰਡੁ ਮੁੰਡ ਮਹਿ ਲਾਗੈ ਖਿਨ ਮਹਿ ਕਰੈ' ਨਿਬੇਰਾ। ? 
ਤੇ - ਆਸਾ ਕਬ, ੧੬, ੩:੨ (479) 
“ਏਹ ਜਮ ਕੀ ਸਿਰਕਾਰ ਹੈ ਏਨਾ ਉਪਰਿ ਜਮ ਕਾ ਡੰਡੁ ਕਰਾਰਾ। ” (ਭਾਵ ਹੁਕਮ) 
- ਗੂਜ ੩, ਵਾਰ ੧੨:੨ (513) 
(3) ਜੁਰਮਾਨਾ, ਡੰਡ 
“ਧਰਮ ਰਾਇ ਸਿਰਿ ਡੰਡੁ ਲਗਾਨਾ ਫਿਰਿ ਪਛੁਤਾਨੇ ਹਥ ਫਲਘਾ। ”” 





1968 


- ਸੂਹੀ 8, ੨, ੨੩੨ (731) 
“ਹਰਿ ਧਨ ਕਉ ਉਚਕਾ ਨੇੜਿ ਨ ਆਵਈ ਜਮੁ ਜਾਗਾਤੀ ਡੰਡੁ ਨ ਲਗਾਈ। ”” (ਭਾਵ 


- ਸੂਹੀ 8, ੧੦, ੪੧੨ (734) 


- ਸਿਰੀ ੫, ੭੪, ੨੧ (43) 


“ਡਡੈ ਡੰਫੁ ਕਰਹੁ ਕਿਆ ਪ੍ਰਾਣੀ ਜੋ ਕਿਛੁ ਹੋਆ ਸੁ ਸਭੁ ਚਲਣਾ। ”” 
- ਆਸਾ ੧, ਪਟੀ ੧੬:੧ (433) 


<ਯ 


ਟੇ ਨਾਲ 
“ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ। ” 
- ਸੂਹੀ ੧, ੮, ੧੧ (730) 


- ਆਸਾ ੧, ਅਸ ੧੦, ੪੨ (416) 


ਪਾਖੰਡ, ਦਿਖਾਵਾ 
“ਗੋਇਲਿ ਆਇਆ ਗੋਇਲੀ ਕਿਆ ਤਿਸੁ ਡੰਫੁ ਪਸਾਰੁ । ? 


- ਸਿਰੀ ੫, ੯੨, ੧੧ (50) 


(ਸੰ.) ਭੌ, ਤਾਸ, ਖੌਫ 
““ਡਡਾ ਡਰ ਉਪਜੇ ਡਰੁ ਜਾਈ। ” 
- ਗਉ ਕਬ, ਬਾਅ ੧੯:੧ (341) 


- ਗਉ ਕਬ, ੧੭, ੩:੪ (327) 
“ਜਨਮੁ ਪਾਇ ਕਿਛੁ ਭਲੋ ਨ ਕੀਨੋ ਤਾ ਤੇ ਅਧਿਕ ਡਰਉ। ” 
- ਧਨਾ ੯, ੪, ੧੧ (685) 


“ਨਿਰਭਉ ਬਾਲਕੁ ਮੂਲਿ ਨ ਡਰਈ ਮੇਰੈ ਅੰਤਿਰ ਗੁਰ ਗੋਪਾਲਾ। ” 
- ਭੈਰ ੩, ਅਸ ੧, ੭੨ (1154) 


- ਗਉ ੧, ੧੧, ੧":੧ (154) 


“ਆਦਿ ਜੁਗਾਦਿ ਪੁਭੁ ਰਖਦਾ ਆਇਆ ਹਰਿ ਸਿਮਰਤ ਨਾਨਕ ਨਹੀ ਡਰਣ। ” 





1969 


- ਬਿਲਾ ੫, ੧੧੬, ੨੨ (827) 


- ਸਿਰੀ ੪, ੨੮, ੧":੨ (24) 


- ਦੇਵ ੫, ੩, ੧":੧ (529) 


- ਰਾਮ ੫. ੫੪, ੨:੩ (900) 


“ਜੀਉ ਡਰਤ ਹੈ ਆਪਣਾ ਕੈ ਸਿਉ ਕਰੀ ਪੁਕਾਰ । ? 
- ਧਨਾ ੧, ੧, ੧:੧ (660) 
ਹੋਰ ਰੂਪ: 
ਡਰਤੇ - 
“ਕਾਹੂ ਬਿਹਾਵੈ ਰਾਜ ਮਹਿ ਡਰਤੇ । ” (ਡਰਦਿਆਂ) 
- ਰਾਮ ੫. ਅਸ ੩, ੬:੩ (914) 


“ਸਤਿ ਕਰੇ ਜਿਨਿ ਗੁਰੂ ਪਛਾਤਾ ਸੋ ਕਾਹੇ ਕਉ ਡਰਦਾ ਜੀਉ। ” 
- ਮਾਝ ੫, ੨੪, ੩:੩ ( 101) 


ਜਾਨਵਰਾਂ ਨੂੰ ਡਰਾਉਣ ਲਈ ਖੇਤੀ ਵਿਚ ਪਸ਼ੂ ਜਾਂ ਮਨੁੱਖ ਦੀ ਸ਼ਕਲ ਦਾ ਬਣਾਉਟੀ ਢਾਂਚਾ 
“ਜਿਉ ਡਰਨਾ ਖੇਤ ਮਾਹਿ ਡਰਾਇਆ। ” 
- ਗਉ ੫, ੧੨੪, ੨੨ (190) 


2੩ 


ਡਰ, ਭੈ 
“ਨਿਰਭਉ ਸੰਗਿ ਤੁਮਾਰੈ ਬਸਤੇ ਇਹੁ ਡਰਨੁ ਕਹਾ ਤੇ ਆਇਆ। ”? 
- ਗਉ ੫, ੧੨੬", ੧":੨ (206) 
ਡਰਪਹਿ ---- ਡਰਦੇ ਹਨ 


“ਦਦੇਹਧਾਰ ਅਰੁ ਦੇਵ ਡਰਪਹਿ ਸਿਧ ਸਾਧਿਕ ਡਰਿ ਮੁਇਆ। ” 
- ਮਾਰੂ ੫. ੧, ੨:੧ (998) 


““ਡਰਪਤ ਡਰਪਤ ਜਨਮ ਬਹੁਤੁ ਜਾਹੀ। ” 
- ਗਉਂ ੪, ੧੫੬, ੧":੨ (197) 
-<<> ਡਰਨਾ, ਭੈਮਾਨ ਹੋਣਾ 
“ਮਰਨੇ ਤੇ ਕਿਆ ਡਰਪਨਾ ਜਬ ਹਾਥਿ ਸਿਧਉਰਾ ਲੀਨ। ”” 
- ਸਲੋ ਕਬ, ੭੧੨ (1368) 





1970 


ਡਰਪਾਵਉ --- ਡਰਦੇ ਹਾਂ 
“ਸੰਤਨ ਕੇ ਹਮ ਉਲਟੇ ਸੇਵਕ ਭਗਤਨ ਤੇ ਡਰਪਾਵਉ । ” 
- ਧਨਾ ਨਾਮ, ੨, ੨੧੨ (693) 


“ਡਰਪਿ ਮੁਈ ਘਰਿ ਆਪਣੈ ਡੀਠੀ ਕੰਤਿ ਸੁਜਾਣਿ। ? 

- ਰਾਮ ੧, ਓਅੰ ੩੦:੩ (933) 
ਹੋਰ ਰੂਪ: 
ਡਰਪੀਐ - 
“ਜਹ ਦੂਖੁ ਸੁਣੀਐ ਜਮ ਪੰਥੁ ਭਣੀਐ ਤਹ ਸਾਧ ਸੰਗਿ ਨ ਡਰਪੀਐ। ” (ਡਰੀਏ) 

- ਆਸਾ ੫. ਛੰਤ ੪, ੧:੪ (454) 
ਡਰਪੈ - 
“ਹਰਿ ਜਪਿ ਨਾਮੁ ਧਿਆਇ ਤੂ ਜਮੁ ਡਰਪੈ ਦੁਖ ਭਾਗੁ । ” (ਡਰਦਾ ਹੈ) 

- ਸਿਰੀ ੧, ਅਸ ੮, ੧੨ (57) 


“ਜੋਬਨ ਜਾਂਦੇ ਨ ਡਰਾਂ ਜੇ ਸਹ ਪ੍ਰੀਤਿ ਨ ਜਾਇ। ” 
- ਸਲੋ ਫਰ, ੩੪:੧ (1379) 


ਡਰਾਉਣਾ 
“ਸੁਣਿ ਸੁਣਿ ਪੰਥੁ ਡਰਾਉ ਬਹੁਤ ਭੈਹਾਰੀਆ। ”” 


- ਗਉਂ ੫, ਅਸ ੧੨, ੨:੧ (240) 


“ਭਾਈ ਰੇ ਭਵਜਲੁ ਬਿਖਮੁ ਡਰਾਂਉ। ” 
- ਸਿਰੀ ੧, ਅਸ ੧੬, ੧":੧ (63) 


2੩ 


ਡਰਦਾ ਹੈ 
“ਮਨੁ ਨ ਡਿਗੈ ਤਨੁ ਕਾਹੇ ਕਉ ਡਰਾਇ। ”” 
- ਭੈਰ ਕਬ, ੧੮, ੧":੧ (1162) 
ਹੋਰ ਰੂਪ: 
ਡਰਾਇਓ - 
“ਦਹ ਦਿਸ ਛਤ੍ਮੇਘ ਘਟਾ ਘਟ ਦਾਮਨਿ ਚਮਕਿ ਡਰਾਇਓ। ” (ਡਰਾਉਂਦੀ ਹੈ) 
- ਸੋਰ ੫, ੬੧, ੧:੧ (624) 
ਡਰਾਇਆ - 
“ਜਿਉ ਡਰਨਾ ਖੇਤ ਮਾਹਿ ਡਰਾਇਆ। ” (ਡਰਾਂਦਾ ਹੈ) 
- ਗਉਂ ੫, ੧੨੪, ੨੨ (190) 
“ਪ੍ਰਹਲਾਦੁ ਦੁਬਿਧਾ ਨ ਪੜੈ ਹਰਿ ਨਾਮੁ ਨ ਛੋਡੇ ਡਰੈ ਨ ਕਿਸੈ ਦਾ ਡਰਾਇਆ। ”? 
(ਭੈਮਾਨ ਕੀਤਾ ਹੋਇਆ) 
- ਭੈਰ ੩, ੨੧, ੪:੧ (1133) 
ਡਰਾਈ - 





1971 


“ਦੁਖਿ ਸੁਖਿ ਸਿਮਰੀ ਤਹ ਮਉਜੂਦੁ ਜਮੁ ਬਪੁਰਾ ਮੋ ਕਉ ਕਹਾ ਡਰਾਈ। ” 
(ਡਰਾਉਂਦਾ ਹੈ) 
- ਆਸਾ ੫, ੧੬, ੧੧੨ (375) 
“ਘਰ ਕੀ ਬਿਲਾਈ ਅਵਰ ਸਿਖਾਈ ਮੂਸਾ ਦੇਖਿ ਡਰਾਈ ਰੇ। ” (ਡਰ ਜਾਂਦੀ ਹੈ) 
- ਆਸਾ ੫. ੪੪, ੧੧ (381) 
ਡਰਾਏ - 
“ਪਿਰੁ ਘਰਿ ਨਹੀ ਆਵੈ ਮਰੀਐ ਹਾਂਵੈ ਦਾਮਿਨ ਚਮਕਿ ਡਰਾਏ। ? (ਡਰਾਉਂਦੀ ਹੈ) 
- ਤੁਖਾ ੧, ਬਾਰਾ ੯:੩ (1108) 


2੩ 


ਡਰਦਾ ਹੈ 
“ਤੂ ਸਾਜਨੁ ਸੰਗੀ ਪ੍ਰਭੁ ਮੇਰਾ ਕਾਹੇ ਜੀਅ ਡਰਾਹੀ। ” 
- ਆਸਾ ੫, ੩੦, ੧੨ (378) 


“ਕਹੈ ਧੰਨਾ ਪੂਰਨ ਤਾਹੂ ਕੋ ਮਤ ਰੇ ਜੀਅ ਡਰਾਂਹੀ। ” 
- ਆਸਾ ਧੰਨਾ, ੩, ੩:੨ (488) 


“ਇਸੁ ਸੁਖ ਤੇ ਸਿਵ ਬ੍ਰਹਮ ਡਰਾਨਾ। ” 
- ਗਉਂ ਕਬ, ਅਸ ੩੬, ੨:੧ (330) 


“ਜੋ ਪ੍ਰਭ ਕੀਏ ਭਗਤਿ ਤੇ ਬਾਹਜ ਤਿਨ ਤੇ ਸਦਾ ਡਰਾਨੇ ਰਹੀਐ। ” (ਡਰਦੇ) 
- ਗਉਂ ਕਬ, ੪੪, ੧":੨ (332) 
ਡਰਾਵਉ ---- ਡਰਾਉ'ਦਾ 
“ਆਪਿ ਨ ਡਰਉ ਨ ਅਵਰ ਡਰਾਵਉ। ? 
- ਗਉ ਕਬ, ੧੭, ੩:੪ (327) 
ਡਰਾਵਣਾ ---- ਡਰ ਉਪਜਾਉਣ ਵਾਲਾ, ਡਰਾਉਣੀ ਹਾਲਤ ਵਿਚ, ਭੈ ਦਾਇਕ 
“ਨੰਗਾ ਦੋਜਕਿ ਚਾਲਿਆ ਤਾਂ ਦਿਸੈ ਖਰਾ ਡਰਾਵਣਾ। ” (ਭਾਵ ਕਰੂਪ) 
- ਆਸਾ ੧, ਵਾਰ ੧੪:੪ (471) 
“ਮਾਰਗੁ ਬਿਖਮੁ ਡਰਾਵਣਾ ਕਿਉ ਤਰੀਐ ਤਾਰੀ। ” 
- ਸਾਰ ੪, ਵਾਰ ੨੭:੪ (1247) 


ਹੋਰ ਰੂਪ: 
`ਡਰਾਵਣੀ - 
“ਸੁੰਵੀ ਦੇਹ ਡਰਾਵਣੀ ਜਾ ਜੀਉ ਵਿਚਹੁ ਜਾਇ। ” 


- ਸਿਰੀ ੧, ੧੪, ੧:੧ (19) 
ਡਰਾਵਣੇ - 
“ਆਆਵਣੇ ਜਾਵਣੇ ਖਰੇ ਡਰਾਵਣੇ ਤੋਟਿ ਨ ਆਵੈ ਫੇਰੀਆ। ” (ਭੈ ਦਾਇਕ) 
- ਸੂਹੀ ੧, ਛੰਤ ੫, ੭:੪ (767) 





1972 


“ਭਵਜਲੁ ਬਿਖਮੁ ਡਰਾਵਣੋ ਨਾ ਕੰਧੀ ਨਾ ਪਾਰੁ। ? (ਭੈ ਦਾਇਕ) 
- ਸਿਰੀ ੧, ਅਸ ੧੦, ੪:੧ (59) 


“ਡਰਿ ਘਰੁ ਘਰਿ ਡਰੁ ਡਰਿ ਡਰੁ ਜਾਇ। ” 
- ਗਉਂ ੧, ੨, ੧੧ (151) 
“ਬੁਡਤ ਜਗੁ ਦੇਖਿਆ ਤਉ ਡਰਿ ਭਾਗੇ । ” (ਡਰਕੇ) 
- ਆਸਾ ੧, ਅਸ ੬, ੮:੧ (414) 
“ਜਿਸ ਕੈ ਡਰਿ ਭੈ ਭਾਗੀਐ ਅੰਮ੍ਰਿਤੁ ਤਾ ਕੋ ਨਾਉ। ” (ਡਰ ਨਾਲ/ਸਦਕਾ) 
- ਮਾਰੂ ੧, ਅਸ ੩, ੧:੨ (1010) 


“ਸੰਖ ਚਕੂ ਮਾਲਾ ਤਿਲਕੁ ਬਿਰਾਜਿਤ ਦੇਖਿ ਪ੍ਰਤਾਪੁ ਜਮੁ ਡਰਿਓ। ” (ਡਰਿਆ, 
ਭੈਮਾਨ ਹੋ ਗਿਆ) 

- ਮਾਰੂ ਨਾਮ, ੧, ੨:੧ (1105) 
ਡਰਿਆ - 
“ਨਾ ਓਹੁ ਮਰਤਾ ਨਾਂ ਹਮ ਡਰਿਆ। ” (ਡਰਦੇ ਹਾਂ) 

-ਆਸਾ ੫, ੮੩. ੧:੧ (391) 
ਡਰਿਆਹੁ - 


“ਸਰਪਰ ਮੈਥੈ ਆਵਣਾ ਮਰਣਹੁ ਨ ਡਰਿਆਹੁ। ” (ਡਰਨਾ, ਡਰਿਆਜੇ) 
- ਸਲੋ ਫਰ, ੯੩੨ (1382) 


ਡਰੀਆਸੁ- 
“ਡੂੰਗਰੁ ਦੇਖਿ ਡਰਾਵਣੋ ਪੇਈਅੜੈ ਡਰੀਆਸੁ । ” (ਡਰਦਾ ਹੈ) 

- ਸਿਰੀ ੧, ੧੬, ੧੧ (63) 
ਡਰੀਐ - 
“ਤੂੰ ਸਚਾ ਆਪਿ ਨਿਆਉ ਸਚੁ ਤਾ ਡਰੀਐ ਕੇਤੁ । ” (ਭੈਮਾਨ ਹੋਈਏ) 

- ਸਿਰੀ ੪, ਵਾਰ ੫:੪ (84) 
ਡਰੁ - ਭੈ, ਤ੍ਰਾਸ 
“ਭੈ ਤੇਰੈ ਡਰੁ ਅਗਲਾ ਖਪਿ ਖਪਿ ਛਿਜੈ ਦੇਹ। ” 

- ਸਿਰੀ ੧, ੬, ੪:੧ (16) 


-ਗਉ ੫. ੧੫੪, ੧":੨ (196) 


- ਸਿਰੀ ੪, ਵਾਰ ੫:੩ (84) 





1 


“ਨਿਸਿ ਬਾਸੁਰ ਏਕ ਸਮਾਨ ਧਿਆਨ ਸੁ ਨਾਮ ਸੁਨੇ ਸੁਤੁ ਭਾਨ ਡਰ੍ਉ। ” 
-ਸਵ ੪, ਨਲ ੧੧:੩ (1400) 
ਜੰਗਲ ਦੀ ਅੱਗ 
“ਮਨਮੁਖਿ ਨਾਮੁ ਵਿਸਾਰਿਆ ਜਿਉ ਡਵਿ ਦਧਾ ਕਾਨੁ। ” 
-ਸਿਰੀ ੧, ੧੬, ੬:੩ (63) 
(ਸੰ.) ਚੁੜੇਲ, ਭੂਤਨੀ 
“ਨਾਰਾਇਣ ਦੰਤ ਭਾਨੇ ਡਾਇਣ। ? 
-ਗੋਂਡ ੫, ੧੯, ੨:੪ (868) 
ਜਲਨ/ਈਰਖਾ/ਸਾੜੇ ਵਿਚ 
“ਡਾਹਪਣਿ ਤਨਿ ਸੁਖੁ ਨਹੀ ਬਿਨੁ ਡਰ ਬਿਣਠੀ ਡਾਰ। ” 
- ਰਾਮ ੧, ਓਅੰ ੩੦੨ (933) 
(ਸੰ.) ਭੂਤਨੀ, ਚੁੜੇਲ 
“ਡਾਕੀ ਕੋ ਚਿਤਿ ਕਛੂ ਨ ਲਾਗੈ ਚਰਨ ਕਮਲ ਸਰਨਾਇ। ” 
- ਆਸਾਂ ੫, ੩੧, ੧੨ (378) 
ਕਠਿਨ, ਔਖਾ 
“ਆਵਣੁ ਵੰਵਣੁ ਡਾਖੜੋ ਛੋਡੀ ਕੰਤਿ ਵਿਸਾਰਿ। ? 
-ਸਿਰੀ ੧, ਅਸ ੫, ੪:੩ (56) 
ਚੋਬਦਾਰ 
“ਪਾਪੁ ਪੁੰਨੁ ਜਾਂ ਚੈ ਡਾਂਗੀਆ ਦੁਆਰੈ ਚਿਤ੍ਰ ਗੁਪਤੁ ਲੇਖੀਆ। ”” 
- ਮਲਾ ਨਾਮ, ੧, ੨:੩ (1292) 


“ਜਪ ਤਪ ਸੰਜਮ ਤੁਮ ਖੰਡੇ ਜਮ ਕੇ ਦੁਖ ਡਾਂਡ। ” 
- ਬਿਲਾ ੫, ੫੮, ੨:੧ (815) 


- ਸੂਹੀ ੫, ੨੦, ੩੨ (741) 


“ਨਉ ਡਾਡੀ ਦਸ ਮੁੰਸਫ ਧਾਵਹਿ ਰਈਅਤਿ ਬਸਨ ਨ ਦੇਹੀ। ”” 
- ਸੂਹੀ ਕਬ, ੫, ੨:੧ (793) 


€) 


ਦੰਡ, ਸਜ਼ਾ 
“ਮਨ ਰੇ ਛਾਡਹੁ ਭਰਮੁ ਪ੍ਰਗਟ ਹੋਇ ਨਾਚਹੁ ਇਆ ਮਾਇਆ ਕੇ ਡਾਂਡੇ । ” 
- ਗਉ ਕਬ, ੬੮, ੧:੧ (338) 


“ਜਿਸ ਕਾ ਸਾਹਿਬੁ ਡਾਢਾ ਹੋਇ। ” 


- ਬਿਲਾ ੩, ਵਾ ੨, ੪:੧ (842) 





1974 


ਹੋਰ ਰੂਪ: 
ਡਾਢਿਆ- 
“ਹਰਿ ਨਿਮਾਣਿਆ ਤੂੰ ਮਾਣੁ ਹਰਿ ਡਾਢੀ ਹੂੰ ਤੂੰ ਡਾਢਿਆ। ” (ਜੋਰਾਵਰ) 
- ਸਿਰੀ ੪, ਵਾਰ ੧੭:੩ (90) 


- ਸਿਰੀ ੪, ਵਾਰ ੧੭:੩ (90) 


“ਜਉ ਲਉ ਪੋਟ ਉਠਾਈ ਚਲਿਅਉ ਤਉ ਲਉ ਡਾਨ ਭਰੇ । ? 
- ਗਉਂ ੫, ੧੫੯", ੪:੧ (214) 


“ਸੰਤਾ ਮਾਨਉ ਦੂਤਾ ਡਾਨਉ ਇਹ ਕੁਟਵਾਰੀ ਮੇਰੀ। ” 
- ਰਾਮ ਕਬ, ੪, ੧:੧ (969) 


€) 


ਡੰਨ, ਸਜ਼ਾ 
“ਕੈ ਬੰਧੈ ਕੈ ਡਾਨਿ ਲੇਇ ਕੈ ਨਰਪਤਿ ਮਰਿ ਜਾਇਆ। ” 

- ਗਉਂ ੪, ੪੮, ੨੨ (166) 
ਹੋਰ ਰੂਪ: 


ਡਾਨੂ - 
“ਖੇਦੁ ਨ ਦੂਖੁ ਨ ਡਾਨੁ ਤਿਹ ਜਾ ਕਉ ਨਦਰਿ ਕਰੀ। ”” 
- ਗਉ ੫. ਬਾਅ ੧੮:੭ (253) 


ਡਾਨੈ - 
“ਅਵਰ ਕਰਤੂਤਿ ਸਗਲੀ ਜਮੁ ਡਾਨੈ । ” (ਡੰਨ ਲਾਉਂਦੇ ਹਨ) 
- ਗਉ ੫. ਸੁਖ ੩, ੪:੭ (266) 


(1) ਮੰਡਲੀ, ਜੁੰਡੀ, ਸਮੂਹ 
“ਡਾਹਪਣਿ ਤਨਿ ਸੁਖੁ ਨਹੀ ਬਿਨੁ ਡਰ ਬਿਣਠੀ ਡਾਰ। ” 
- ਰਾਮ ੧, ਓਅੰ ੩੦੨ (933) 
(2) ਟਾਹਣੀ, ਸ਼ਾਖ 
“ਤਰਵਰੁ ਏਕੁ ਅਨੰਤ ਡਾਰ ਸਾਖਾ ਪੁਹਪ ਪੜ੍ਹ ਰਸ ਭਰੀਆ। ? 
- ਰਾਮ ਕਬ, ੬, ੧:੧ (970) 


(1) ਸੁਟ ਪਾਵਾਂ, ਤਿਆਗਾਂ 
“ਕਰਉ ਅਨੁਗੂਹੁ ਸੁਆਮੀ ਮੇਰੇ ਮਨ ਤੇ ਕਬਹੂ ਨ ਡਾਰਉ। ” 
-ਦੇਵ ੫, ੧੯, ੧":੨ (532) 





1975 


“ਨਾਨਕ ਸਰਨਿ ਚਰਨ ਕਮਲਨ ਕੀ ਤੁਮ ਨ ਡਾਰਹੁ ਪ੍ਰਭ ਕਰਤੇ । ” (ਪਰਾਂ ਸੁਟੋ, 
ਹਟਾਓ) 

- ਮਲਾ ੫, ੪, ੩:੨ (1267) 
(2) ਦਿਆਂਗਾ, ਸੁੱਟਾਂਗਾ 
“ਰੇ ਮਹਾਵਤ ਤੁਝੁ ਡਾਰਉ ਕਾਟਿ। ? 

- ਗੋਂਡ ਕਬ, ੪, ੨:੧ (870) 


“ਕਉਡਾ ਡਾਰਤ ਹਿਰੈ ਜੁਆਰੀ।” 


- ਗੋਂਡ, ਨਾਮ, ੨, ੩੨ (873) 


(1) ਸੁਟ ਰਖਨਾ, ਪਰਾ ਕਰ ਰਖਨਾ, ਤਿਆਗਨਾ 
“ਸੰਚਿ ਬਿਖਿਆ ਲੇ ਗ੍ਰਾਹਜੁ ਕੀਨੀ ਅੰਮ੍ਰਿਤੁ ਮਨ ਤੇ ਡਾਰਨ। ”” 
- ਬਿਲਾ ੫, ੮੩, ੧:੧ (820) 
(2) ਦੂਰ ਕਰਨ ਵਾਲੇ, ਪਰਾਂ ਸੁੱਟਣ ਵਾਲੇ 
“ਕਲਿਮਲ ਡਾਰਨ ਮਨਹਿ ਸਧਾਰਨ ਇਹ ਆਸਰ ਮੋਹਿ ਤਰਨਾ। ” 
- ਦੇਵ ੫, ੧੬, ੧":੨ (531) 


“ਪ੍ਰਭੁ ਪੁਰਖੁ ਜਗ ਜੀਵਨੋ ਸੰਤ ਰਸੁ ਪੀਵਨੋ ਜਪਿ ਭਰਮ ਮੋਹ ਦੁਖ ਡਾਰਾ। ” 
- ਆਸਾ ੫, ਛੰਤ ੩, ੩:੫ (454) 


“ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਦੀਜੈ ਡਾਰਿ। ? 
- ਸਿਰੀ ੪, ਵਾਰ ੧੫ਸ, ੨, ੧:੧ (89) 
“ਮਾਨੁ ਅਭਿਮਾਨੁ ਦੋਊ ਸਮਾਨੇ ਮਸਤਕੁ ਡਾਰਿ ਗੁਰ ਪਾਗਿਓ। ” (ਰੱਖ) 
-ਗਉ ੫, ੧੬੦, ੧:੧ (215) 
“ਪ੍ਰਭਿ ਉਸ ਤੇ ਡਾਰਿ ਅਵਰ ਕਉ ਦੀਨੀ। ? (ਸੁਟਾ ਕੇ ਭਾਵ ਖੋਹਕੇ) 
- ਆਸਾ ੫, ੮੬, ੧੪ (392) 
“ਮਟੁਕੀ ਡਾਰਿ ਧਰੀ ਹਰਿ ਲਿਵ ਲਾਈ ਰਾਮ। ” (ਸੁਟ ਦਿਤੀ, ਤਿਆਗ ਦਿਤੀ) 
- ਬਿਲਾ ੧, ਛੰਤ ੧, ੧:੨ (843) 
ਹੋਰ ਰੂਪ: 
ਡਾਰਿਓ - 
ਲੇ ਉ ਭਏ ਸੰਤ ਭੂਮ ਡਾਰਿਓ ਪੂਰਨ ਸਰਬਾਗਿਓ। ”” (ਸੁਟ/ਤਿਆਗ ਦਿਤੇ) 
- ਗਉਂ ੫, ੧੬੦", ੨੨ (215) 
“ਖਿਸਰਿ ਗਇਓ ਭੂਮ ਪਰਿ ਡਾਰਿਓ। ” (ਡੇਗ ਦਿਤਾ, ਸੁੱਟ ਦਿਤਾ) 
- ਆਸਾ ੫, ੭੬, ੨੧੨ (389) 
“ਨਾਦ ਹੇਤਿ ਸਿਰੁ ਡਾਰਿਓ ਕੁਰੰਕਾ ਉਸ ਹੀ ਹੇਤ ਬਿਦਾਰਾ। ” (ਸੁੱਟ ਦਿਤਾ) 
- ਧਨਾ ੫, ੨, ੨:੨ (671) 
“ਭੁਜਾ ਬਾਂਧਿ ਭਿਲਾ ਕਰਿ ਡਾਰਿਓ। ”” (ਪਾ/ਸੁੱਟ ਦਿੱਤਾ) 
- ਗੋਂਡ ਕਬ, ੪, ੧:੧ (870) 





1976 


ਡਾਰੀ - 
“ਨਾਕਹੁ ਕਾਟੀ ਕਾਨਹੁ ਕਾਟੀ ਕਾਟਿ ਕੂਟਿ ਕੈ ਡਾਰੀ। ” (ਸੁੱਟ ਦਿੱਤੀ) 
- ਆਸਾ ਕਬ, ੪, ੪੧ (476) 
“ਮਨੁ ਕਰਿ ਬੈਲੁ ਸੁਰਤਿ ਕਰਿ ਪੈਡਾ ਗਿਆਨ ਗੋਨਿ ਭਰਿ ਡਾਰੀ। ” (ਸੁੱਟੀ, ਦਿਤੀ) 
- ਕੇਦਾ ਕਬ, ੨, ੪2੧ (1123) 
“ਸਭ ਹੀ ਪਰਿ ਡਾਰੀ ਇਹ ਫਾਸ। ” (ਸੁਟੀ) 
- ਬਸੰ ੯, ੨, ੧੨ (1186) 
ਡਾਰੇ - 
“ਛਿਨ ਮਹਿ ਰਾਉ ਰੰਕ ਕਉ ਕਰਈ ਰਾਉ ਰੰਕ ਕਰਿ ਡਾਰੇ। ? (ਦੇਵੇ, ਸੁਟੇ) 
- ਬਿਹਾ ੯, ੨, ੧੧ (537) 
“ਜਿਨਿ ਪੀਆ ਸਾਰ ਰਸੁ ਤਜੇ ਆਨ ਰਸ ਹੋਇ ਰਸ ਮਗਨ ਡਾਰੇ ਬਿਖੁ ਖੋਇ। ” 
(ਸੁੱਟ ਦਿੰਦਾ ਹੈ) 
- ਬਿਲਾ ਰਵਿ, ੨, ੨੧੨ (858) 
ਡਾਰੈ - 
“ਕਾਲਰ ਪੋਟ ਉਠਾਵੈ ਮੂੰਡਹਿ ਅੰਮ੍ਰਿਤੁ ਮਨ ਤੇ ਡਾਰੈ। ” (ਸੁੱਟ ਦਿੰਦਾ ਹੈ) 
-ਸਾਰ ੫, ੧੦, ੨੧ (1205) 


ਡਾਲੀਆ, ਸ਼ਾਖਾਂ, ਟਾਹਣੀਆਂ 


- ਗਉਂ ੪, ਵਾਰ ੧੨:੧੦ (306) 
ਹੋਰ ਰੂਪ: 
ਡਾਲਾ < 
“ਪਾਰਜਾਤੁ ਘਰਿ ਆਗਨਿ ਮੇਰੈ ਪੁਹਪ ਪਤ੍ਹ ਤਤੁ ਡਾਲਾ। ”! (ਟਾਹਣ) 

- ਗੂਜ ੧, ਅਸ ੧, ੩:੧ (503) 
ਡਾਲਿ - 
“ਕਬ ਚੰਦਨਿ ਕਬ ਅਕਿ ਡਾਲਿ ਕਬ ਉਚੀ ਪਰੀਤਿ। ”” 

- ਮਾਝ ੧, ਵਾਰ ੨੧ਸ, ੧, ੨੨ (148) 

ਡਾਲੀ - 
“ਡਾਲੀ ਲਾਗੇ ਨਿਹਫਲੁ ਜਾਇ। ” (ਇਥੇ ਭਾਵ ਜਗਤ ਮੋਹ) 

- ਆਸਾ ੩, ੪੪, ੨੧੯੧ (362) 


“ਜਾਂ ਚੈ ਘਰਿ ਕੁਲਾਲੁ ਬ੍ਰਹਮਾ ਚਤੁਰ ਮੁਖੁ ਡਾਂਵੜਾ ਜਿਨ ਬਿਸੂ ਸੰਸਾਰੁ ਰਾਚੀਲੇ। ” 
- ਮਲਾ ਨਾਮ, ੧, ੨:੧ (1292) 


“ਨਾਨਕ ਸੇ ਅਖੜੀਆਂ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ। ”” 
- ਵਡ ੫. ਛੰਤ ੨, ੨ਸ:੨ (577) 


“ਜਾਣਾ ਲਖ ਭਵੇ ਪਿਰੀ ਡਿਖੰਦੋ ਤਾ ਜੀਵਸਾ। ”” 





1977 


-ਮਾਰੂ ੫, ਵਾਰ ਦਸ, ੫, ੨:੨ (1097) 
ਵੇਖਾਂ, ਦਰਸ਼ਨ ਕਰਾਂ 
“ਨਾਨਕੁ ਕਹੈ ਸੁਣਿ ਬਿਨਉ ਸੁਹਾਗਣਿ ਮੂ ਦਸਿ ਡਿਖਾ ਪਿਰੁ ਕੇਹੀਆ। ” 
- ਜੈਤ ੫, ਛੰਤ ੧, ੨੬ (703) 


“ਡਿਗਿ ਨ ਡੋਲੈ ਕਤਹੂ ਨ ਧਾਵੈ। ” 
-ਰਾਮ ੫, ੨੦, ੩੯੧ (889) 
ਹੋਰ ਰੂਪ: 
ਡਿਗੈ - 
““ਡਿਗੈ ਨ ਡੋਲੈ ਦ੍ਰਿੜ ਕਰਿ ਰਹਿਓ ਪੂਰਨ ਹੋਇ ਤ੍ਰਿਪਤਾਨੀ। ” (ਨਾਸ ਹੋਵੇ) 
-ਧਨਾ ੫, ੫, ੨੨ (671) 
“ਮਨੁ ਨ ਡਿਗੈ ਤਨੁ ਕਾਹੇ ਕਉ ਡਰਾਇ। ”” (ਭਾਵ ਡੋਲਦਾ, ਹੌਸਲਾ ਛੱਡਦਾ) 
-ਭੈਰ ਕਬ, ੧੮, ੧":੧ (1162) 


“ਲੋਇਣ ਲੋਈ ਡਿਠ ਪਿਆਸ ਨ ਬੂਝੈ ਮੂ ਘਣੀ। ” 
- ਵਡ ੫. ਛੰਤ ੨, ੨ਸ:੧ (577) 


“ਗੁਰੁ ਥੀਆ ਸਾਖੀ ਤਾ ਡਿਠਮੁ ਆਖੀ ਪਿਰ ਜੇਹਾ ਅਵਰੁ ਨ ਦੀਸੈ। ? 


- ਆਸਾ ੫, ਛੰਤ ੪, ੪:੫ (455) 


“ਨੈਣੀ ਮੇਰੇ ਪਿਆਰਿਆ ਨੈਣੀ ਮੇਰੇ ਗੋਵਿਦਾ ਕਿਨੈ ਹਰਿ ਪ੍ਰਭੁ ਡਿਠੜਾ ਨੈਣੀ ਜੀਉ। ”” 
- ਗਉਂ ੪, ੬੭, ੨:੧ (173) 
ਹੋਰ ਰੂਪ: 
ਡਿਠੜਿਆ - 
“ਦੇਇ ਬੁਝਾਰਤ ਸਾਰਤਾ ਸੇ ਅਖੀ ਡਿਠੜਿਆ। ”” 
- ਗਉਂ ੫, ੧੬੯", ੨:੧ (218) 
ਡਿਠੜੋਂ- 
“ਡਿਠੜੋ ਹਭ ਠਾਇ ਊਣ ਨ ਕਾਈ ਜਾਇ। ” (ਵੇਖੇ ਹਨ) 
- ਗਉਂ ੫. ਵਾਰ ੪ਸ, ੫, ੧:੧ (318) 


“ਨਾਨਕ ਡਿਠਾ ਸਦਾ ਨਾਲਿ ਹਰਿ ਅੰਤਰਜਾਮੀ ਜਾਣੁ। ? 

- ਸਿਰੀ ੫, ੭੪, ੪:੩ (43) 
“ਗੁਰ ਨਾਲਿ ਤੁਲਿ ਨ ਲਗਈ ਖੋਜਿ ਡਿਠਾ ਬ੍ਰਹਮੰਡੁ । ” (ਵੇਖਿਆ) 

- ਸਿਰੀ ੫, ੯੦, ੪:੩ (50) 


ਹੋਰ ਰੂਪ: 





1978 


ਡਿਠਿਆ 
“ਆਵੈ ਸਾਹਿਬੁ ਚਿਤਿ ਤੇਰਿਆ ਭਗਤਾ ਡਿਠਿਆ। ” (ਵੇਖਿਆਂ, ਦਰਸ਼ਨ ਕੀਤੀਆਂ) 
- ਗੂਜ ੫, ਵਾਰ ੯:੧ (520) 
ਡਿਠੀ - 
“ਡਿਠੀ ਹਭ ਢੰਢੋਲਿ ਹਿਕਸੁ ਬਾਝੁ ਨ ਕੋਇ। ? (ਵੇਖੀ) 
- ਮਾਰੂ ੫, ਵਾਰ ੧੮ਸ, ੫, ੧:੧ (1100) 
ਡਿਠੀਆ - 
“ਠੋਕਿ ਵਜਾਇ ਸਭ ਡਿਠੀਆ ਤੁਸਿ ਆਪੇ ਲਇਅਨੁ ਛਡਾਇ ਜੀਉ। ”” 
- ਸਿਰੀ ੫, ਅਸ ੨੯, ੧੨੩ (74) 
ਡਿਠੁ - 
“ਜੋ ਦਰਿ ਰਹੇ ਸੁ ਉਬਰੇ ਨਾਨਕ ਅਜਬੁ ਡਿਠੁ। (ਵੇਖਿਆ) 
- ਮਾਝ ੧, ਵਾਰ ੧੧ਸ, ੧, ੧:੪ (142) 
ਡਿਠੇ - 
“ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿਠੇ ਖੇਹ। ” (ਵੇਖੇ) 
-ਸਿਰੀ ੧, ੬, ੪੧੨ (16) 
ਡਿਠੈ - 


“ਜਿਥੈ ਓਹੁ ਜਾਇ ਤਿਥੈ ਓਹੁ ਸੁਰਖਰੂ ਉਸ ਕੈ ਮੁਹਿ ਡਿਠੈ ਸਭ ਪਾਪੀ ਤਰਿਆ। ” 
(ਵੇਖਣ ਨਾਲ, ਵੇਖਿਆਂ) 
- ਸਿਰੀ ੪, ਵਾਰ ੧੧:੨ (87) 
ਡਿਠੋ - 
“ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ। ” (ਵੇਖਿਆਂ) 
- ਆਸਾ ੪, ਵਾਰ ੧੨ (463) 
“ਹਭ ਮਝਾਹੂ ਸੋ ਧਣੀ ਬਿਆ ਨ ਡਿਠੋਂ ਕੋਇ। ” (ਵੇਖਿਆਂ) 
- ਮਾਰੂ ੫, ਵਾਰ ੨੧ਸ, ੫, ੧:੨ (1101) 
ਡਿਠੋਮਿ - 
“ਅੰਦਰੁ ਵਿਧਾ ਸਚਿ ਨਾਇ ਬਾਹਰਿ ਭੀ ਸਚੁ ਡਿਠੋਮਿ। ? (ਮੈਂ ਡਿਠਾ/ਵੇਖਿਆ) 
-ਰਾਮ ੫. ਵਾਰ ੨੨ਸ, ੫, ੨੧ (966) 


ਦੇ ੩੩ 


“ਮਾਣਿਕੂ ਮੋਹਿ ਮਾਉ ਡਿੰਨਾ ਧਣੀ ਅਪਾਹਿ। ” 
- ਮਾਰੂ ੫, ਵਾਰ ੧੨ਸ, ੫, ੨:੧ (1098) 


“ਰਾਗ ਰਾਗਨੀ ਡਿੰਭ ਹੋਇ ਬੈਠਾ ਉਨਿ ਹਰਿ ਪਹਿ ਕਿਆ ਲੀਨਾ। ” (ਪਾਖੰਡ ਖਿਲਾਰ 
ਬੈਠਾ) 


- ਸੋਰ ਕਬ, ੩, ੩੨ (654) 
“ਨਿਸਿ ਕੁਰੰਕ ਜੈਸੇ ਨਾਦ ਸੁਣਿ ਸ੍ੁਵਣੀ ਹੀਉ ਡਿਵੈ ਮਨ ਐਸੀ ਪ੍ਰੀਤਿ ਕੀਜੈ । ”” 


- ਆਸਾ ੫. ਛੰਤ ੪, ੪:੧ (455) 





1079 


“ਡੀਹਰ ਨਿਆਈ ਮੋਹਿ ਫਾਕਿਓ ਰੇ। ? 
- ਟੋਡੀ ੫, ੧੯, ੧":੩ (715) 
ਦਿਨ, ਦਿਵਸ 
“ਜੋ ਜੋ ਵੰਵੈੱ' ਡੀਹੜਾ ਸੋ ਉਮਰ ਹਥ ਪਵੰਨਿ।” 
- ਸਲੋ ਫਰ, ੮੯੨ (1382) 


“ਡੀਗਨ ਡੋਲਾ ਤਊ ਲਉ ਜਉ ਮਨ ਕੇ ਭਰਮਾ। ” (ਡਾਵਾਂ ਡੋਲ ਹੋਣ) 
- ਆਸਾ ੫, ੧੧੯, ੧੧ (400) 


“ਮਨੁ ਡੀਗਿ ਡੋਲਿ ਨ ਜਾਇ ਕਤਹੀ ਆਪਣਾ ਪਿਰੁ ਜਾਣਏ ।” 
- ਬਿਲਾ ੧, ਛੰਤ ੨, ੪:੪ (844) 
“ਰੇ ਮਨ ਡੀਗਿ ਨ ਡੋਲੀਐ ਸੀਂਧੈ ਮਾਰਗਿ ਧਾਉ। ” (ਡਿਗੀਏ, ਡੋਲੀਏ ਨਾ) 
- ਸਲੋ ੧, ੭:੧ (1410) 


“ਰੰਡਣ ਵਾਲਾ ਜੇ ਰੰਕੈ ਸਾਹਿਬੁ ਐਸਾ ਰੰਗੁ ਨ ਡੀਠ । ? 
- ਤਿਲੰ ੧, ੩, ੨:੨ (722) 
“ਮੇਰਾ ਕਮਲੁ ਬਿਗਸੈ ਸੰਤ ਡੀਠ। ” (ਵੇਖ ਕੇ, ਵੇਖਿਆਂ) 
- ਮਾਲਾ ੫, ੪, ੨੪ (987) 
ਡੀਠੜਿਆ --- ਦੇਖਿਆ 
“ਨਰਕ ਨ ਡੀਠੜਿਆ ਸਿਮਰਤ ਨਾਰਾਇਣ । ”” 
- ਆਸਾ ੫, ਛੰਤ ੧੨, ੩:੧ (460) 


“ਕੇਵਡੁ ਵਡਾ ਡੀਠਾ ਹੋਇ। ”” 


- ਆਸਾ ੧, ਸੋਦ ੨, ੧੨ (9) 


“ਫੀਕੇ ਪਰ ਤੇਰੀ ਬਹੁਤੁ ਡੀਠਿ। ”” 
- ਬਸੰ ਕਬ, ੧, ੩:੧ (1196) 


ਡੀਠਿਆ ---- ਦਿਸਦਾ 
“ਕਰ ਕੰਪਹਿ ਸਿਰੁ ਡੋਲ ਨੈਣ ਨ ਡੀਠਿਆ।” 
- ਜੈਤ ੫, ਛੰਤ ੩, ੩੨ (705) 


“ਗੁਰਮੁਖਿ ਵਿਰਲੈ ਕਿਨੈ ਚਖਿ ਡੀਠੀ । ” 
- ਮਾਝ ੩, ਅਸ ੮, ੧੨ (113) 


(1) ਪੁਗਟ, ਦਿਸ ਰਿਹਾ ਹੈ 
“ਗੁਰ ਕੈ ਸਬਦਿ ਸਲਾਹਣਾ ਘਟਿ ਘਟਿ ਡੀਠੁ ਅਡੀਠੁ। ? 





1980 


- ਸਿਰੀ ੧, ਅਸ ੩, ੨੩ (54) 
(2) ਵੇਖਣਾ 
“ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠੁ। ? 
- ਰਾਮ ੫, ਵਾਰ ੧:੧ (957) 


“ਸਸਾਧਿਕ ਸਿਧ ਸਗਲ ਮੁਨਿ ਚਾਹਹਿ ਬਿਰਲੇ ਕਾਹੂ ਡੀਠੁਲਾ । ”” 
- ਧਨਾ ਨਾਮ, ੩, ੫:੧ (693) 


“ਵਡੇ ਭਾਗਿ ਦੇਵੈ ਪਰਮੇਸਰੁ ਕੋਟਿ ਫਲਾ ਦਰਸਨ ਗੁਰ ਡੀਠੇ । ” 
- ਟੋਡੀ ੫, ੨੭, ੧":੨ (717) 
ਹੋਰ ਰੂਪ: 
ਡੀਠੈ - 
“ਗੁਰਿ ਡੀਠੈ ਗੁਰ ਕਾ ਸਿਖੁ ਬਿਗਸੈ ਜਿਉ ਬਾਰਿਕੁ ਦੇਖਿ ਮਹਤਾਰੀ। ” 
- ਮਲਾ ੪, ੧, ੩:੨ (1263) 


“ਹਭੇ ਡੁਖ ਉਲਾਹਿਅਮੁ ਨਾਨਕ ਨਦਰਿ ਨਿਹਾਲਿ। ” 
- ਮਾਰੂ ੫. ਵਾਰ ੪ਸ, ੫, ੧:੨ (1095) 


“ਮਨਿ ਵਸੰਦੜੋ ਸਚੁ ਸਹੁ ਨਾਨਕ ਹਭੇ ਡੁਖੜੇ ਉਲਾਹਿ। ” 
-ਜੈਤ ੫, ਵਾਰ ਪਸ, ੫, ੨੨ (706) 


ਦੁਖਾਂ 
“ਫਰੀਦਾ ਡੁਖਾ ਸੇਤੀ ਦਿਹੁ ਗਇਆ ਸੂਲਾਂ ਸੇਤੀ ਰਾਤਿ। ”” 
- ਸਲੋ ਫਰ, ੮੫੧ (1382) 


ਹੋਰ ਰੂਪ: 


ਡੁਖੀ - 
“ਪਿਰੁ ਮੁਤੀ ਡੋਹਾਗਣੀ ਤਿਨ ਡੁਖੀ ਰੈਣਿ ਵਿਹਾਇ। ”” (ਦੁੱਖਾਂ ਵਿਚ) 
- ਮਾਰੂ ੧, ਅਸ ੯, ੪:੨ (1014) 


ਡਖ (ਗੀ 
“ਵਿਛੋੜਾ ਸੁਣੇ ਡੁਖੁ ਵਿਣੁ ਡਿਠੇ ਮਰਿਓਦਿ। ” (ਦੁਖ) 
- ਮਾਰੂ ੫, ਵਾਰ ੧੮ਸ, ੫, ੩:੧ (1100) 
ਡੁਖੇ - 
“ਡੁਖੇ ਕੋੜਿ ਨ ਡੁਖੇ ਨਾਨਕ ਪਿਰੀ ਪਿਖੰਦੋ ਸੁਭ ਦਿਸਟਿ। ”” 
-ਮਾਰੂ ੫, ਵਾਰ ੧੯ਸ, ੫. ੧:੨ (1100) 


ਪਾਣੀ ਵਿਚ ਮਗਨ ਹੋਣਾ, ਪਾਣੀ ਹੇਠਾਂ ਚਲੇ ਜਾਣਾ, ਗਰਕਣਾ 


“ਨਾਨਕ ਲਹਰੀ ਲਖ ਸੈ ਆਨ ਡੁਬਣ ਦੇਇ ਨ ਮਾ ਪਿਰੀ। ? 
- ਗੂਜ ੫, ਵਾਰ ੭ਸ, ੫, ੧੨ (519) 





1981 


“ਸਤਿਗੁਰ ਸਿਉ ਆਲਾਇ ਬੇੜੇ ਡੁਬਣਿ ਨਾਹਿ ਭਉ। ” (ਡੁਬਣ ਦਾ) 
- ਸਲੋ ੧, ੪੨ (1410) 


ਡੁਬਦੇ 
“ਹਮ ਪਾਪੀ ਪਾਥਰ ਨੀਰਿ ਡੁਬਤ ਕਰਿ ਕਿਰਪਾ ਪਾਖਣ ਹਮ ਤਾਰੀ। ” 


- ਧਨਾ ੪, ੧, ੧":੧ (666) 
ਹੋਰ ਰੂਪ: 
ਡੁਬਤਾ - 
“ਓਹੁ ਪਾਹਣੁ ਲੈ ਉਸ ਕਉ ਡੁਬਤਾ। ” (ਡੁਬਦਾ) 

- ਸ਼ੂਹੀ ੫, ੯, ੨੨ (739) 


€) 


ਡੁਬੜ੍ਹ - ਨ ਕਿ ਨ 
“ਗੁਰੁ ਗਉ ਹਰੁ ਦਰੀਆਉ ਪਲਕ ਡੁਬੰਤ੍ਹ ਤਾਰੈ। ” (ਡੁਬਿਆਂ ਨੂੰ) 
-ਸਵ ੩, ੧੭:੪ (1395) 


- ਸਿਰੀ ੫, ੭੩, ੪੯੩ (43) 


“ਭਉਜਲਿ ਡੁਬਦਿਆ ਕਢਿ ਲਏ ਹਰਿ ਦਾਤਿ ਕਰੇ ਦਾਤਾਰੁ। ” 
- ਗਉਂ ੪, ਵਾਰ ੨੨ਸ, ੪, ੨:੨ (313) 


ਡੁਬਦੀ - 
“ਲੋਭ ਵਿਕਾਰ ਨਾਵ ਡੁਬਦੀ ਨਿਕਲੀ ਜਾ ਸਤਿਗੁਰਿ ਨਾਮੁ ਦਿੜਾਏ । ”” 
- ਆਸਾ ੪, ਛੱਤ ੯, ੨:੪ (443) 


ਡੁਬਦੇ - 
“ਬਿਖੁ ਭਉਜਲ ਡੁਬਦੇ ਕਢਿ ਲੈ ਜਨ ਨਾਨਕ ਕੀ ਅਰਦਾਸਿ। ? (ਡੁਬੀ ਜਾਂਦੇ) 
-ਸਿਰੀ ੪, ੬੫, ੪:੩ (40) 
ਡੁਬੰਦੋ - 
“ਜੋ ਡੁਬੰਦੋ ਆਪਿ ਸੋ ਤਰਾਏ ਕਿਨ ਖੇ। ” (ਡੁਬਦਾ ਹੈ) 
- ਮਾਰੂ ੫, ਵਾਰ ੨੦ਸ, ੫, ੧:੧ (1101) 


“ਬਾਝੁ ਗੁਰੂ ਡੁਬਾ ਸੰਸਾਰ। ” 
- ਮਾਝ ੧, ਵਾਰ ੧ਸ, ੧, ੨੧੬ (138) 


ਡੁਬਾਵਹਿ ---- ਡੋਬ/ਗਰਕ ਕਰ ਲਵੇ 


“ਸਦਾ ਸਦਾ ਫਿਰਹਿ ਅਭਿਮਾਨੀ ਸਗਲ ਕੁਟੰਬ ਡੁਬਾਵਹਿ। ”? 
- ਆਸਾਂ ਕਬ, ੨, ੩੨ (476) 





1982 


“ਡੁਬਿ ਮੁਏ ਬਗ ਬਪੁੜੇ ਸਿਰੁ ਤਲਿ ਉਪਰਿ ਪਾਉ। ” (ਪਾਣੀ ਹੇਠਾਂ ਜਾ ਕੇ, ਡੁੱਬ ਕੇ) 
- ਵਡ ੪, ਵਾਰ ੧ਸ, ੩, ੩੨ (585) 
“ਵਿਣੁ ਬੋਹਿਥ ਭੈ ਡੁਬੀਐ ਪਿਆਰੇ ਕੰਧੀ ਪਾਇ ਕਹਾਹ। ” (ਡੁਬੀਦਾ ਹੈ) 
- ਸੁਰ ੧, ਅਸ ੩, ੧":੨ (636) 
ਡੁਬੇ - 
“ਮਨਮੁਖ ਅਗਿਆਨੀ ਮਹਾ ਦੁਖੁ ਪਾਇਦੇ ਡੁਬੇ ਹਰਿ ਨਾਮੁ ਵਿਸਾਰਿ। ” (ਡੁਬ ਗਏ) 
-ਸਿਰੀ ੪, ਵਾਰ ੧੬ਸ, ੩, ੨੨ (89) 
ਡੁਬੈ - 
“ਗੁਰਮੁਖ ਸਿਉ ਮਨਮੁਖੁ ਅੜੈ ਡੁਬੈ ਹਕਿ ਨਿਆਇ। ?” 
-ਮਾਝ ੧, ਵਾਰ ੨੨ਸ, ੨, ੧:੪ (148) 
ਡੁਬੋਹੁ - 
“ਭੰਭੈ ਭਵਜਲਿ ਡੁਬੋਹੁ ਮੁੜੇ ਮਾਇਆ ਵਿਚਿ ਗਲਤਾਨੁ ਭਇਆ। ”? 
੍‌ - ਆਸਾ ੩, ਪਟੀ ੧੧:੧ (435) 
ਦੋ ਮਨੀ ਭਾਵ ਉਦਾਸ ਹੋ ਕੇ, ਦੁਚਿੱਤੇ ਰੂਪ ਵਿਚ 
“ਹੰਸੁ ਚਲਸੀ ਡੂੰਮਣਾ ਅਹਿ ਤਨੁ ਢੇਰੀ ਥੀਸੀ। ”” 
-ਸੂਹੀ ਫਰ ੨, ੩:੨ (794) 
ਹੋਰ ਰੂਪ: 


ਡੁਮਣੀ- 
“ਹੰਭੀ ਵੰਵਾ ਡੁਮਣੀ ਰੋਵਾ ਝੀਣੀ ਬਾਣਿ। ” (ਦੁਚਿਤੀ ਵਿਚ) 

-ਸਿਰੀ ੧, ੨੪, ੨੨ (23) 
“ਵਿਣੁ ਨਾਂਵੈ ਸਭ ਡੁਮਣੀ ਦੂਜੈ ਭਾਇ ਖੁਆਇ। ” (ਦੁਬਿਧਾ ਵਿਚ) 

- ਸਿਰੀ ੩, ੫੬, ੩:੧ (35) 


ਡੁੰਮਣੀ - 
“ਮਨਮੁਖਿ ਮੈਲੀ ਡੁੰਮਣੀ ਭਾਈ ਦਰਗਹ ਨਾਹੀ ਥਾਉ। ” 
- ਸੋਰ ੩, ਅਸ ੩, ੬:੧ (639) 


੫ 


ਡੁਮਣ - 
“ਹੰਸੁ ਚਲੈ ਉਠਿ ਡੁਮਣੇ ਮਾਇਆ ਭੂਲੀ ਆਥਿ। ” (ਦੋਚਿਤਾ/ਉਦਾਸ ਹੋ ਕੇ) 
-ਰਾਮ ੧, ਓਅੰ ੪੨੨ (935) 


“ਕਸਤੂਰੀ ਕੈ ਭੋਲੜੇ ਗੰਦੇ ਡੂੰਮਿ ਪਈਆਸੁ । ” 
- ਸਿਰੀ ੪, ਵਾਰ ੧੫ਸ, ੫, ੨੨ (89) 
ਡੋਲਾਈ ---- ਡੋਲਾਏ, ਅਸਥਿਰ ਕਰ ਦੇਵੇ 
“ਹਾਟੀ ਬਾਟੀ ਨੀਦ ਨ ਆਵੈ ਪਰ ਘਰਿ ਚਿਤੁ ਨ ਡੋੋਲਾਈ। ” 
-ਰਾਮ ੧, ਸਿਗੋ ੮:੧ (939) 





1983 


ਡੋਲਦਾ, ਅਸਥਿਰ ਹੁੰਦਾ 
“ਜਿਨਿ ਹਰਿ ਸਾਦੁ ਪਾਇਆ ਸੋ ਨਾਹਿ ਡੁਲਾਨਾ। ”” 


- ਮਾਝ ੫, ੨੨, ੩੧੨ (101) 


ਡੁਲਾਵਹਿ ---- ਅਸਥਿਰ ਕਰੇ 
“ਕਬੀਰ ਡਗਮਗ ਕਿਆ ਕਰਹਿ ਕਹਾ ਡੁਲਾਵਹਿ ਜੀਉ। ” 
- ਸਲੋ ਕਬ, ੩੯੧ (1364) 
ਹੋਰ ਰੂਪ: 
੮੫ ਦੱ 
“ਸੋ ਸੰਤੁ ਸੁਹੇਲਾ ਨਹੀ ਡੋਲਾਵੈ । ” (ਡੋਲਦਾ/ਅਸਥਿਰ ਨਹੀਂ' ਹੁੰਦਾ) 
- ਗਉ ੫. ਸੁਖ ੧੪, ੫:੨ (281) 


<੪ 


ਤੋ 
“ਯਾਰ ਵੇ ਹਿਕ ਡੂੰ ਹਿਕਿ ਚਾੜੈ ਹਉ ਕਿਸੁ ਚਿਤੇਹੀਆ। ” 
- ਜੈਤ ੫, ਛੰਤ ੧, ੨:੨ (703) 


< 


“ਸੁਖ ਘਟਾਊ ਡੂਇ ਇਸੁ ਪੰਧਾਣੂ ਘਰ ਘਣੇ। ” (ਦੋ ਘੜੀਆਂ) 
-ਮਾਝ ੫, ਵਾਰ ੧੩ਸ, ੫. ੩੨ (1098) 


“ਘਟ ਅਵਘਟ ਡੁਗਰ ਘਣਾ ਇਕੁ ਨਿਰਗੁਣੁ ਬੈਲੂ ਹਮਾਰ। ”? 
੍‌੍ - ਗਉ ਰਵਿ, ੧, ੧:੧ (345) 
““ਅੰਧੁਲੈ ਭਾਰੁ ਉਠਾਇਆ ਡੂਗਰ ਵਾਟ ਬਹੁਤੁ । (ਪਹਾੜ ਦੀ ਵਾਟ) 
-ਸੂਹੀ ੧, ੩, ੫:੧ (729) 
ਹੋਰ ਰੂਪ: 
ਡੂੰਗਰ - 
“ਫਰੀਦਾ ਇਨੀ ਨਿਕੀ ਜੰਘੀਐ ਥਲ ਡੂੰਗਰ ਭਵਿਓਮਿ੍‌। ” (ਪਰਬਤ) 
- ਸਲੋ ਫਰ, ੨੧੧ (1378) 
“ਡੂਲੀ ਭੂਲੀ ਥਲਿ ਚੜਾ ਥਲਿ ਚੜਿ ਡੂਗਰਿ ਜਾਉ। ” (ਪਹਾੜ ਤੇ) 
- ਸਿਰੀ ੧, ਅਸ ੬, ੭:੧ (57) 
““ਡੂਗਰਿ ਜਲਾ ਥਲਾ ਭੂਮਿ ਬਨਾ ਫਲ ਕੰਦਰਾ। ” (ਪਹਾੜਾਂ ਤੇ/ਵਿਚ) 

- ਮਾਰੂ ੫. ਵਾਰ ੨੧ਸ, ੫. ੩:੧ (1101) 
ਡੂੰਗਰੁ- 
“ਡੂੰਗਰੁ ਊਚਉ ਗੜੁ ਪਾਤਾਲਿ। ” 

- ਮਲਾ ੧, ਅਸ ੪, ੧੨ (1275) 
ਡੂੰਗਰੁ- 
“ਡੂੰਗਰ ਦੇਖਿ ਡਰਾਵਣੋ ਪੇਈਅੜੈ ਡਰੀਆਸੁ । ” (ਪਰਬਤ) 
-ਸਿਰੀ ੧, ਅਸ ੧੬, ੧:੧ (63) 





1984 


ਦ਼ 
੨ 


ਜਾ 
““ਸੋਹੰਦੜੋ ਹਭ ਠਾਇ ਕੋਇ ਨ ਦਿਸੈ ਡੂਜੜੋ। ” 
- ਸਿਰੀ ੫, ਛੰਤ ੩, ੨੩੦੧ (80) 


““ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਡੂਬਹਿ ਤੇਹਿ। ” 
-ਸੋਰ ੧, ਅਸ ੪, ੬:੨ (637) 

ਹੋਰ ਰੂਪ: 
ਡੂਬਹਿਗੋ - 
“ਕਬੀਰ ਡੂਬਹਿਗੋ ਰੇ ਬਾਪੁਰੇ ਬਹੁ ਲੋਗਨ ਕੀ ਕਾਨਿ। ” (ਡੁਬੇਗਾ) 

-ਸਲੋ ਕਬ, ੧੬੭:੧ (1373) 
ਛੂਥਰ ” 
“ਕਬੀਰ ਬਾਂਸੁ ਬਡਾਈ ਬੂਡਿਆ ਇਉ ਮਤ ਡੂਬਹੁ ਕੋਇ। ” 

- ਸਲੋ ਕਬ, ੧੨:੧ (1365) 


ਡੁਬਦੇ 
“ਜਿਸੁ ਸਿਮਰਤ ਡੂਬਤ ਪਾਹਨ ਤਰੇ । ”” 


- ਗਉ ੫, ੯੦, ੩:੪ (183) 
ਹੋਰ ਰੂਪ: 
ਡੂਬਤਾ - 
“ਥਾਨਸਟ ਜਗ ਭਰਿਸਟ ਹੋਏ ਡੂਬਤਾ ਇਵ ਜਗੁ । ” (ਡੁਬਦਾ) 
- ਧਨਾ ੧, ੮, ੧:੨ (662) 


ਡੁਬਾ 
“ਨਿੰਦਕੁ ਡੂਬਾ ਹਮ ਉਤਰੇ ਪਾਰਿ। ” 
- ਗਉ ਕਬ, ੭੧, ੩:੪ (339) 


ਹੋਰ ਰੂਪ: 


ਡੁਬਿ - 
“ਮਨਮੁਖ ਅੰਧ ਨ ਚੇਤਹੀ ਡੂਬਿ ਮੁਏ ਬਿਨੁ ਪਾਣੀ। ” (ਡੁਬ ਕੇ) 
- ਸਿਰੀ ੩, ੪੫, ੧੧੨ (31) 


- ਗਉ ਕਬ, ੨੪, ੧੨ (328) 
ਡੂਬੀਅਲੇ - 
““ਪੰਕਜੁ ਮੋਹ ਪਗੁ ਨਹੀ ਚਾਲੈ ਹਮ ਦੇਖਾ ਤਹ ਡੂਬੀਅਲੇ। ” (ਡੁਬ ਗਏ ਹਨ) 

- ਆਸਾ ੧, ੨੯, ੧੨ (357) 
“ਭਵਜਲਿ ਡੂਬੇ ਦੂਜੈ ਭਾਏ। ” (ਡੁਬ ਗਏ) 

-ਗਉ ੩, ਅਸ ੪, ੩:੩ (231) 
ਡੂਬੈ - 





1985 


੨੩੩ ੨੩੩ 


“ਨਾ ਜੀਉ ਮਰੈ ਨ ਡੂਬੈ ਤਰੈ। ” (ਡੁਬਦਾ ਹੈ) 
- ਗਉਂ ੧, ੨, ੨:੧ (151) 


%੭ 


“ਮੋਹ ਲੋਭ ਡੂਬੌ ਸੰਸਾਰ। ” (ਡੁਬਾ ਹੈ) 
-ਬਸੰ ਪ, ਅਸ ੨, ੩੨ (1192) 


“ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰ ਨਿੰਦਾ ਘਟ ਚੂਹੜੀ ਮੁਠੀ ਕ੍ਰੋਧਿ 
ਚੰਡਾਲਿ। ”? 
-ਸਿਰੀ ੪, ਵਾਰ ੨੦ਸ, ੧, ੧:੧ (91) 


“ਮੁਖੁ ਡੇਖਾਊ ਪਲਕ ਛਡਿ ਆਨ ਨ ਡੇਊ ਚਿਤੁ । ” 
-ਜੈਤ ੫, ਵਾਰ ੧੨ਸ, ੫, ੨੧ (708) 


“ਤੂ ਚਉ ਸਜਣ ਮੈਡਿਆ ਡੇਈ ਸਿਸੁ ਉਤਾਰਿ। ” 
- ਮਾਰੂ ੫, ਵਾਰ ੧ਸ, ੫, ੧:੧ (1094) 


“ਪੂਰਬਿ ਲਿਖੇ ਡੇਹ ਸਿ ਆਏ ਮਾਇਆ। ” 
- ਆਸਾ ੪, ੬੪, ੨੧ (369) 


“ਜਿਉ ਤਨੁ ਕੋਲੂ ਪੀੜੀਐ ਰਤੁ ਨ ਭੋਰੀ ਡੇਹਿ। ” (ਭਾਵ ਨਿਕਲੇ) 
- ਸੋਰ ੪, ਵਾਰ ੫ ਸ, ੩, ੧:੧ (644) 
7 ---= ਦੇ'ਦੀ ਹਾਂ, ਭੇਟਾ ਕਰਦੀ ਹਾਂ 
“ਜਿਨੀ ਮੈਡਾ ਲਾਲੂ ਰੀਝਾਇਆ ਹਉ ਤਿਸੁ ਆਗੈ ਮਨ ਡੇੱਹੀਆ। ”? 
- ਜੈਤ ੫, ਛੰਤ ੧, ੨:੫ (703) 


“ਸਾ ਧਨ ਕੰਤੁ ਪਛਾਣਿਆ ਸੁਖਿ ਸੁਤੀ ਨਿਸਿ ਡੇਹੁ । ” 
- ਮਾਰੂ ੧, ਅਸ ੧੦, ੫:੨ (1015) 


“ਡੇਖਣ ਕੂ ਮੁਸਤਾਕੁ ਮੁਖੁ ਕਿ ਜੇਹਾ ਤਉ ਧਣੀ। ” 
- ਮਾਰੂ ੫, ਵਾਰ ਦਸ, ੫. ੧:੧ (1096) 


- ਮਾਰੂ ੧, ਅਸ ੯, ੭:੧ (1015) 


“ਮੁਖੁ ਡੇਖਾਊ ਪਲਕ ਛਡਿ ਆਨ ਨ ਡੇਊ ਚਿਤੁ । ” 





1986 


- ਜੈਤ ੫, ਵਾਰ ੧੨ਸ, ੫, ੨:੧ (708) 


“ਕੂੜੀ ਡੇਖਿ ਭੁਲੋ ਅਢੁ ਲਹੈ ਨ ਮੁਲੋ ਗੋਵਿੰਦ ਨਾਮੁ ਮਜੀਠਾ। ” 
- ਸੂਹੀ ੫, ਛੰਤ ੧, ੧:੩ (777) 
ਹੋਰ ਰੂਪ: 
ਡੇਖੁ- 
““ਨੀਹੁ ਮਹਿੰਜਾ ਤਊ ਨਾਲਿ ਬਿਆ ਨੇਹ ਕੂੜਾਵੇ ਡੇਖੁ। ” (ਵੇਖੇ ਹਨ) 
-ਮਾਰੂ ੫, ਵਾਰ ੧ਸ, ੫, ੨:੧ (1094) 
ਡੇਥੇ - 
“ਗਿਆਨੀ ਅੰਜਨੁ ਸਚ ਕਾ ਡੇਖੈ ਡੇਖਣਹਾਰੁ । ? (ਵੇਖੇ) 
- ਮਾਰੂ ੧, ਅਸ ੯, ੭:੧ (1015) 


“ਅੰਗੀਕਾਰੁ ਕੀਆ ਤਿਨਿ ਕਰਤੈ ਦੁਖ ਕਾ ਡੇਰਾ ਢਾਹਿਆ ਜੀਉ। ”? 
- ਮਾਝ ੫, ੪੩, ੧:੩ (107) 
“ਡਾ ਡੇਰਾ ਇਹੁ ਨਹੀ ਜਹ ਡੇਰਾ ਤਹ ਜਾਨੁ । ” 
-ਗਉ ੫. ਬਾਅ ੨੯੪੧ (256) 
“ਦੂਖ ਬਿਨਾਸ ਕੀਆ ਸੁਖਿ ਡੇਰਾ ਜਾ ਤ੍ਰਿਪਤਿ ਰਹੇ ਆਘਾਈ ਹੇ। ” (ਟਿਕਾਣਾ) 
- ਮਾਰੂ ੫, ਸੋਲਾ ੧, ੭:੩ (1071) 


“ਬੰਕੇ ਬਾਲ ਪਾਗ ਸਿਰਿ ਡੇਰੀ। ? 
- ਸੋਰ ਰਵਿ, ੬, ੩:੧ (659) 


“ਬਾਦਿਸਾਹ ਸਾਹ ਉਮਰਾਵ ਖਾਨ ਢਾਹਿ ਡੇਰੇ ਜਾਸੀ। ” 
- ਮਾਰੂ ੫, ਵਾਰ ੧੭:੨ (1100) 


“ਇਹੁ ਮਨੁ ਤੈ ਕੂੰ ਡੇਵਸਾ ਮੈ ਮਾਰਗੁ ਦੇਹੁ ਬਤਾਇ ਜੀਉ। ” 
- ਸੂਹੀ ੫, ਕੁਚ ੩:੪ (763) 


“ਮੰਵ ਕੁਚਜੀ ਅੰਮਾਵਣਿ ਡੋਸੜੇ ਹਉ ਕਿਉ ਸਹੁ ਰਾਵਣਿ ਜਾਉ ਜੀਉ। ”? 
- ਸੂਹੀ ੧, ਕੁਚ ੧੧ (762) 
--- ਦੁਹਾਗਣ, ਭੈੜੇ ਭਾਗਾਂ ਵਾਲੀ, ਅਭਾਗਣ ਨੂੰ 
“ਸਭਿ ਰਾਤੀ ਸੋਹਾਗਣੀ ਮੈ ਡੋਹਾਗਣਿ ਕਾਈ ਰਾਤਿ ਜੀਉ। ” 
- ਸੂਹੀ ੧, ਕੁਚ ੧:੧੬ (762) 
ਹੋਰ ਰੂਪ: 
ਡੋਹਾਗਣੀ - 





1987 


“ਭਰਮਿ ਭੂਲੀ ਡੋਹਾਗਣੀ ਨਾ ਪਿਰ ਅੰਕਿ ਸਮਾਇ। ” (ਛੂਟੜ, ਪਤੀ ਵਲੋ” 
ਤ੍ਰਿਸਕਾਰੀ ਹੋਈ, ਅਭਾਗਣ) 


- ਸਿਰੀ ੧, ਅਸ ੧੨, ੧":੨ (60) 


“ਆਪਿ ਡੁਬੇ ਕੁਟੰਬ ਸਿਉ ਸਗਲੇ ਕੁਲ ਡੋਬੰਨਿ। ” 
- ਸੂਹੀ ੩, ਅਸ ੩, ੫:੨ (755) 


“ਬਿਨੁ ਸਬਦੈ ਭਰਮਾਈਐ ਦੁਬਿਧਾ ਡੋਬੇ ਪੂਰੁ। ” 
-ਸਿਰੀ ੧, ੧੫, ੧:੩ (19) 


“ਓਇ ਆਪਿ ਡੁਬੇ ਪਰ ਨਿੰਦਕਾ ਸਗਲੇ ਕੁਲ ਡੋਬੇਨਿ। ” 
-ਰਾਮ ੩, ਵਾਰ ੧੦ਸ, ੩, ੨:੪ (951) 


“ਬ੍ਰਹਮਨ ਬੈਸ ਸੂਦ ਅਰੁ ਖਤ੍ਹੀ ਡੋਮ ਚੰਡਾਰ ਮਲੇਛ ਮਨ ਸੋਇ। ” 
- ਬਿਲਾ ਰਵਿ ੨, ੧:੧ (858) 


(1) ਗੁਡੀ ਉਡਾਣ ਵਾਲਾ ਤਾਗਾ 
“ਹਾਥਿ ਤ ਡੋਰ ਮੁਖਿ ਖਾਇਓ ਤੰਬੋਰ। ? 

- ਗਉ ਕਬ, ੧੬, ੩:੧ (326) 
(2) ਇਕ ਕਿਸਮ ਦਾ ਗਹਿਣਾ ਜੋ ਗੁੱਟ ਜਾਂ ਬਾਜੂ ਤੇ ਬੰਨਿਆ ਹੁੰਦਾ ਹੈ, ਬਾਜੂਬੰਦ 
“ਹਾਰ ਡੋਰ ਸੀਗਾਰ ਸਭਿ ਰਸ ਗੁਣ ਗਾਉ ਅਲਖ ਅਭੇਵਿਆ। ” 

- ਰਾਮ ੫. ਰੁਤੀ ੬:੪ (929) 


ਬੋਲਾ, ਜੋ ਸੁਣ ਨ ਸਕਦਾ ਹੋਵੇ 
“ਕਹਾ ਬੁਝਾਰਤਿ ਬੂਝੈ ਡੋਰਾ। ” 
- ਗਉ ੫. ਸੁਖ ੪, ੬:੩ (267) 


“ਛੀਜਤ ਡੋਰਿ ਦਿਨਸੁ ਅਰੁ ਰੈਨੀ ਜੀਅ ਕੋ ਕਾਜੁ ਨ ਕੀਨੋ ਕਛੂਆ। ” (ਭਾਵ 
ਸੁਆਸ) 

- ਗਉ ੫, ੧੨੭", ੨੨ (206) 
(2) ਗੁਡੀ ਉਡਾਣ ਵਾਲਾ ਤਾਗਾ 
“ਦਹ ਦਿਸ ਬੂਡੀ ਪਵਨੁ ਝੁਲਾਵੈ ਡੋਰਿ ਰਹੀ ਵਿਲ ਲਾਈ। ” 

- ਗਉ ਕਬ, ੪੬, ੩:੨ (333) 
(3) ਲਿਵ, ਤਾਰ (ਭਾਵ) ਹੋਰ ਵੇਖੋ “ਡੋਰੀ” (2) 
“ਮਨਿ ਡੋਰਿ ਪ੍ਰੇਮ ਪਰੀਤਿ। ”” 

- ਬਿਲਾ ੫, ਅਸ ੧, ੩:੧ (837) 





1988 


- ਸੋਰ ੫, ੭੧, ੨੦੨ (627) 
“ਡੋਰੀ ਪੂਰੀ ਮਾਪਹਿ ਨਾਹੀ ਬਹੁ ਬਿਸਟਾਲਾ ਲੇਹੀ। ” (ਭਾਵ ਜਰੀਬ) 
- ਸੂਹੀ ਕਬ, ੫, ੨੨ (793) 
(2) ਲਿਵ, ਮਨ ਦੀ ਨੀਝ 
“ਚਰਨ ਕਮਲ ਸੰਗਿ ਲਾਗੀ ਡੋਰੀ। ? 
- ਨਟ ੫. ੬, ੧":੧ (979) 
(1) ਝੋਲਾ, ਧਕਾ 
“ਸੁਨਿ ਮਨ ਮਗਨ ਭਏ ਹੈ ਪੂਰੇ ਮਾਇਆ ਡੋਲ ਨ ਲਾਗੀ। ” 
- ਗਉਂ ਕਬ, ੫੩, ੪:੧ (335) 
(2) ਡੋਲਦਾ ਹੈ 
“ਕਰ ਕੰਪਹਿ ਸਿਰੁ ਡੋਲ ਨੈਣ ਨ ਡੀਠਿਆ।” 
- ਜੈਤ ੫, ਛੰਤ ੩, ੩੨ (705) 
ਹੋਰ ਰੂਪ: 
ਡੋਲਦੀ- 
ਮੇ ਅਡੋਲੁ ਨ ਡੋਲਦੀ ਗੁਰ ਕੈ ਭਾਇ ਸੁਭਾਇ। ” (ਡੋਲਦਾ) 
- ਸਿਰੀ ੪, ਵਾਰ ੧੨ਸ, ੩, ੧:੩ (87) 
ਡੋਲਹਿ - 
“ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮੁ ਨਹੀ ਜਾਣਾ। ” (ਡੋਲਦਾ ਭਾਵ ਭਟਕਦਾ) 
- ਗਉ ਕਬ, ੪੫, ੪:੧ (332) 


ਡੋਲਹੁ - 
“ਅਸਥਿਰ ਰਹਹੁ ਡੋਲਹੁ ਮਤ ਕਬਹੂ ਗੁਰ ਕੈ ਬਚਨਿ ਅਧਾਰਿ। ” (ਡੋਲੋ, ਥਿੜਕੋ) 

- ਧਨਾ ੫, ੨੮, ੩੯੧ (678) 
“ਨਾ ਤੁਮ ਡੋਲਹੁ ਨ ਹਮ ਗਿਰਤੇ ਰਖਿ ਲੀਨੀ ਹਰਿ ਮੇਰੀ। ” (ਹਿਲੋ) 

- ਰਾਮ ਕਬ, ੩, ੧:੨ (969) 


(1) ਭਟਕਦਾ 
“ਦੁਆਰਹਿ ਦੁਆਰਿ ਸੁਆਨ ਜਿਉ ਡੋਲਤ ਨਹ ਸੁਧ ਰਾਮ ਭਜਨ ਕੀ। ? 
- ਆਸਾ ੯, ੧, ੧੧੨ (411) 
“ਸਾਰੋ ਦਿਨ ਡੋਲਤ ਬਨ ਮਹੀਆ ਅਜਹੁ ਨ ਪੇਟ ਅਘਈ ਹੈ। ” (ਭਟਕਦਾ, 
ਫਿਰਦਾ) 
- ਗੂਜ ਕਬ, ੧, ੨:੧ (524) 
“ਇਹੁ ਮਨੁ ਡੋਲਤ ਤਉ ਠਹਰਾਵੈ । (ਭਟਕਦੇ) 
- ਪੁਭਾ ੧, ਅਸ ੫, ੫:੩ (1344) 
(2) ਝੋਲਾ ਖਾਂਦੀ 
“ਫਿਰਿ ਡੋਲਤ ਕਤਹੂ ਨਾਹੀ। ” (ਭਾਵ ਟੂਟਦੀ) 
- ਸੋਰ ੫, ੮੭, ੧:੪ (630) 
“ਹਮ ਡੋਲਤ ਬੇੜੀ ਪਾਪ ਭਰੀ ਹੈ ਪਵਣੁ ਲਗੈ ਮਤੁ ਜਾਈ। ” (ਭਾਵ ਹਿਚਕੌਲੇ ਖਾਂਦੇ 
ਹਾਂ) 
- ਰਾਮ ੧, ੬, ੧:੧ (878) 





1989 


(3) ਡੋਲ ਰਿਹਾ/ਹਿਲ ਰਿਹਾ ਹੈ 
“ਜੀਅ ਜੰਤ ਸਭੁ ਜਗੁ ਹੈ ਜੇਤਾ ਮਨੁ ਡੋਲਤ ਡੋਲ ਕਰੀਜੈ । ” 

- ਕਲਿ ੪, ਅਸ ੩, ੧:੧ (1324) 
“ਕਹੁ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ। ” (ਹੁਣ ਚੀਨ ਹੋਣਦੇ ਕਿਉਂ 


- ਸਲੋ ੯, ੭:੨ (1426) 


“ਪੁਰਨੁ ਕਬਹੁ ਨ ਡੋਲਤਾ ਪੁਰਾ ਕੀਆ ਪ੍ਰਭ ਆਪਿ। ”” 
੍‌੍ ਹੁ - ਗਉ ੫. ਥਿਤੀ ੧੬ਸ:੧ (300) 
ਡੋਲਤੇ - 
“ਧਾਵੰਤ ਜੀਆ ਬਹੁ ਪਕਾਰੰ ਅਨਿਕ ਭਾਂਤਿ ਬਹੁ ਡੋਲਤੇ । ” 
- ਸਸ ੫, ੪੮:੨ (1358) 


“ਤ੍ਰਿਪਤਿ ਅਘਾਇ ਰਹੇ ਰਿਦ ਅੰਤਰਿ ਡੋਲਨ ਤੇ ਅਬ ਚੁਕੇ। ” 
- ਗਉ ੫, ੧੬੧", ੨੧੧ (215) 


< < 


ਚਾਟੀ, ਛੋਟਾ ਡੋਲ 
“ਕਬੀਰ ਮਾਇਆ ਡੋਲਨੀ ਪਵਨੁ ਝਕੋਲਨਹਾਰੁ । ? 
- ਸਲੋ ਕਬ, ੧੮੧ (1365) 


“ਡੀਗਨ ਡੋਲਾ ਤਊ ਲਉ ਜਉ ਮਨ ਕੇ ਭਰਮਾ। ” 


- ਆਸਾ ੫, ੧੧੯, ੧੧ (400) 


-<<-- ਡੋਲਾਉੱਦੀ ਅਸਥਿਰ ਕਰਦੀ, ਹਿਲਾਉੱ'ਦੀ 
“ਭੂਲੀ ਡੂੰਗਰਿ ਥਲਿ ਚੜੈ ਭਰਮੈ ਮਨੁ ਡੋਲਾਇ। ” 
-ਸਿਰੀ ੧, ਅਸ ੧੨, ੨੨ (60) 
ਹੋਰ ਰੂਪ: 
ਡੋਲਾਇਆ - 
“ਨਾਨਕ ਤੇ ਜਨ ਨਹ ਡੋਲਾਇਆ। ” (ਡੋਲਦਾ, ਭਟਕਦਾ, ਹਿਲਦਾ) 
- ਗਉ ੫. ਬਾਅ ੨੯੦੮ (256) 
ਡੋਲਾਏ - 


“ਪਰ ਘਰ ਜਾਇ ਨ ਮਨੁ ਡੋਲਾਇ। ” (ਡੋਲਾਉਂਦਾ) 


- ਰਾਮ ੧, ਅਸ ੩, ੫:੩ (904) 


“ਪੂਰਨ ਪੁਰਖ ਨਹੀ ਡੋਲਾਨੇ । ” 
- ਗਉਂ ੫. ਸੁਖ ੨੦, ੨:੪ (289) 





1990 


“ਚਿਤੁ ਚਲੈ ਵਿਤੁ ਜਾਵਣੋ ਸਾਕਤ ਡੋਲਿ ਡੋਲਾਇ। ” 
- ਸਿਰੀ ੧, ਅਸ ੧੫, ੪੯੧ (63) 
(2) ਡੋਲ, ਝੋਲੇ ਖਾ 
“ਈਤ ਉਤ ਨ ਡੋਲਿ ਕਤਹੁ ਨਾਮੁ ਹਿਰਦੈ ਧਾਰਿ। ? 
੍‌ ੍‌੍ -ਸਾਰ ੫, ੧੧੯, ੧:੧ (1227) 


“ਪ੍ਰਿਅ ਮੁਖਿ ਲਾਗੋ ਜਉ ਵਡਭਾਗੋ ਸੁਹਾਗੁ ਹਮਾਰੋ ਕਤਹੁ ਨ ਡੋਲੀ । ? 
- ਬਿਲਾ ੫, ੮੯, ੧:੨ (822) 


“ਨਹ ਡੋਲੀਐ ਇਤ ਊਤ। ”” 
- ਬਿਲਾ ੫, ਅਸ ੧, ੪:੩ (837) 


ਇਕ ਭਾਂਡਾ, ਖੂਹ ਤੋ ਪਾਣੀ ਕਢਣ ਵਾਲਾ ਡੰਡੀ ਵਾਲਾ ਇਕ ਭਾਂਡਾ 
“ਡੋਲੁ ਬਧਾ ਕਸਿ ਜੇਵਰੀ ਆਕਾਸਿ ਪਤਾਲਾ। ” 


- ਗਉਂ ੧, ਅਸ ੧੭, ੬:੨ (228) 


“ਗੁਰਮਤਿ ਮਨੁ ਠਹਰਾਈਐ ਮੇਰੀ ਜਿੰਦੁੜੀਏ ਅਨਤ ਨ ਕਾਹੂ ਡੋਲੇ ਰਾਮ। ” 

- ਬਿਹਾ ੪, ਛੰਤ ੧, ੧:੩ (538) 
“ਆਗੈ ਘਾਮ ਪਿਛੇ ਰੁਤਿ ਜਾਡਾ ਦੇਖਿ ਚਲਤ ਮਨੁ ਡੋਲੇ। (ਹਿਲ ਜਾਂਦਾ ਹੈ, ਥਿੜਕ 
ਜਾਂਦਾ ਹੈ) 

- ਤੁਖਾ ੧, ਬਾਰਾ ੧੧:੪ (1109) 


“ਨਿਹਚਲ ਆਸਣੁ ਮਿਟੀ ਚਿੰਤ ਨਾਹੀ ਡੋਲੇਤ। ”” 
- ਬਿਲਾ ੫, ੩੮, ੩:੧ (810) 


(1) ਹਿਲੇ, ਅਸਥਿਰ ਹੋਵੇ, ਹਿਚਕੋਲੇ ਲਵੇ 
“ਡੋਲੈ ਨਾਹੀ ਤੁਮਰਾ ਚੀਤੁ । ” 
- ਗਉਂ ੫, ੭੯, ੩:੩ (179) 
“ਏਕੋ ਚੇਤੈ ਮਨੂਆ ਨ ਡੋਲੈ ਧਾਵਤੁ ਵਰਜਿ ਰਹਾਵੈ। ” (ਡੋਲਦਾ, ਭਟਕਦਾ) 
- ਸੋਰ ੧, ਅਸ ੧, ੨:੩ (634) 
“ਭਰਿਆ ਹੋਇ ਸੁ ਕਬਹੁ ਨ ਡੋਲੈ। ” (ਹਲਦਾ) 
- ਗੋਂਡ ਕਬ, ੧, ੪੨ (870) 
“ਭੂਮਿ ਭੂਮਿ ਡੋਲੈ ਲਖ ਚਉਰਾਸੀ। (ਭਟਕਦਾ ਹੈ) 
- ਪ੍ਰਭਾ ੧, ਅਸ ੫, ੩੯੧ (1344) 
(2) ਫਿਰਦਾ ਹੈ (ਭਾਵ) 
“ਕਾਲੁ ਬਿਆਲੁ ਜਿਉ ਪਰਿਓ ਡੋਲੈ ਮੁਖੁ ਪਸਾਰੇ ਮੀਤ। ”? 
- ਸੋਰ ੮, ੧, ੧:੨ (631) 


ਦ਼ 





1991 


- ਮਾਝ ੧, ਵਾਰ ੮:੨ (141) 


- ਬਸੰ ੧, ੯, ੧":੨ (1171) 


“£ਢਹਤ ਢਹਤ ਅਬ ਢਹਿ ਪਰੇ ਸਾਧ ਜੁਨਾ ਸਰਨਾਇ। ” 
- ਗਉਂ ੫, ਬਾਅ ੩੦:੭ (256) 
ਹੋਰ ਰੂਪ: 
ਢਹਤੇ - 
“ਭਾਰੇ ਢਹਤੇ ਢਹਿ ਪਏ ਹਉਲੇ ਨਿਕਸੇ ਪਾਰਿ। ” (ਢਿਗ ਪਏ) 
- ਰਾਮ ੧, ਓਅੰ ੩੧੨ (933) 


“ਢਹਦੀ ਜਾਇ ਕਰਾਰਿ ਵਹਣਿ ਵਹੰਦੇ ਮੈ ਡਿਠਿਆ। ” 
- ਮਾਰੂ ੫, ਵਾਰ ਦਸ, ੫, ੩:੧ (1097) 


ਢਹਦੇ - 


“ਸੇ ਭੀ ਢਹਦੇ ਡਿਠੁ ਮੈ ਮੁੰਧ ਨ ਗਰਬੁ ਥਣੀ। ” 
- ਸਲੋ ੧, ੧:੪ (1410) 
ਢਹੰਦੋ - 
“ਜੋ ਨ ਢਹੰਦੋ ਮੁਲਿ ਸੋ ਘਰੁ ਰਾਸਿ ਕਰਿ। ? (ਡਿਗਦੇ) 
ਹੇ - ਆਸਾ ੫, ੧੦੭, ੩੧ (397) 
ਆਸਰਾ, ਓਟ 
“ਜਿਨ ਗੁਰੁ ਗੋਪਿਆ ਆਪਣਾ ਸੇ ਲੈਦੇ ਢਹਾ ਫਿਰਾਹੀ। ” 
- ਗਉਂ ੪, ਵਾਰ ੧੫ਸ, ੪, ੨:੪ (308) 


“ਕਲਰ ਕੇਰੀ ਕੰਧ ਜਿਉ ਅਹਿਨਿਸ ਕਿਰਿ ਢਹਿ ਪਾਇ। ”” 

- ਸਿਰੀ ੧, ੧੩, ੧:੨ (18) 
“ਬਿਨੁ ਗੁਣ ਕਾਮਿ ਨ ਆਵਈ ਢਹਿ ਢੇਰੀ ਤਨੁ ਖੇਹ । ”(ਡਿਗਕੇ) 

- ਸਿਰੀ ੧, ੧੭, ੧:੩ (20) 


“ਲੋਹਾ ਮਾਰਣਿ ਪਾਈਐ ਢਹੈ ਨ ਹੋਇ ਕਪਾਸਿ। ” 
- ਮਾਝ ੧, ਵਾਰ ੧੨ਸ, ੧, ੧੭ (143) 





1992 


- ਗਉਂ ੫, ੯੦, ੩:੧ (182) 


“ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ। ” 
- ਗੂਜ ੫, ਵਾਰ ਦਸ, ੫, ੧੧ (520) 
<< ਕੱਜ/ਢੱਕ ਲਿਆ ਹੈ 
“ਨਾਨਕ ਤੈ ਸਹਿ ਢਕਿਆ ਮਨ ਮਹਿ ਸਚਾ ਮਿਤੁ । ” 
- ਗੂਜ ੫, ਵਾਰ ੩ਸ, ੫, ੨:੨ (518) 
ਹੋਰ ਰੂਪ: 
ਢਕੀਐ - 
“ਜਿਸੁ ਸਿਮਰਤ ਅਵਗੁਣ ਸਭਿ ਢਕੀਐ। ? (ਢਕੀਦੇ/ਕਜੀਦੇ ਹਨ) 
- ਮਾਰੂ ੫, ੧੯, ੧:੬ (1104) 
ਢਕੇ - 
“ਅਨਿਕ ਛਿਦੁ ਮਨ ਮਹਿ ਢਕੇ ਨਿਰਮਲ ਦ੍ਰਿਸਟੇਹ। ” 
- ਬਿਲਾ ੫, ੪੭, ੧੨ (812) 


“ਕਿਛੁ ਰੂਪੁ ਨਹੀ ਕਿਛੁ ਜਾਤਿ ਨਾਹੀ ਕਿਛੁ ਢੰਗੁ ਨ ਮੇਰਾ। ” 
- ਗਉ ੪, ੫੦, ੨੧ (167) 


ਢਠੀਆਂ ---- ਡਿਗਰੀਆਂ, ਢਹਿ ਢੇਰੀ ਹੋਈਆਂ 
“ਢਠੀਆਂ ਕੰਮਿ ਨ ਆਵਨੀ ਵਿਚਹੁ ਸਖਣੀਆਹਾ। ” 
- ਸੂਹੀ ੧, ੩, ੨੨ (729) 
ਗੁਰਮੁਖੀ ਲਿਪੀ ਦਾ 19ਵਾਂ ਅੱਖਰ “ਢ? 
“ਢਢਾ ਢੂਢਤ ਕਹ ਫਿਰਹੁ ਢੂਢਨੁ ਇਆ ਮਨ ਮਾਹਿ। 
- ਗਉ ੫. ਬਾਅ ੩੦:੧ (256) 
ਹੋਰ ਰੂਪ 
ਢਢੈ - 
“ਢਢੇ ਢਾਹਿ ਉਸਾਰੈ ਆਪੇ ਜਿਊ ਤਿਸੁ ਭਾਵੇ ਤਿਵੈ ਕਰੇ। ” (ਢਢੇ ਦੁਆਰਾ ਉਪਦੇਸ਼ 
ਹੈ) 
- ਅਸ ੧, ਪਟੀ ੧੭੧੧ (433) 
ਢੰਢੋਲਤ ---- ਲਭਦਿਆਂ, ਢੂੰ ਢਦਿਆਂ 
“ਢੰਢੋਲਤ ਢੂਢਤ ਹਉ ਫਿਰੀ ਢਹਿ ਢਹਿ ਪਵਨਿ ਕਰਾਰਿ। ” 
- ਰਾਮ ੧, ਓਅੰ ੩੧੧ (933) 


“ਬਹੁ ਸਾਸਤ ਬਹੁ ਸਿਮ੍ਰਿਤੀ ਪੇਖੇ ਸਰਬ ਢਢੋਲਿ। ” 
- ਗਉਂ ੫. ਸੁਖ ੩ਸ:੧ (265) 


ਹੋਰ ਰੂਪ: 





1993 


ਢੰਢੋਲਿ - 
“ਡਿਠੀ ਹਭ ਢੰਢੋਲਿ ਹਿਕਸੁ ਬਾਝੁ ਨ ਕੋਇ। ? 
- ਮਾਰੂ ੫, ਵਾਰ ੧੮ਸ, ੫, ੧:੧ (1100) 
ਢਢੋਲਿਆ - 
“ਕਾਗਾ ਕਰੰਗ ਢਢੋਲਿਆ ਸਗਲਾ ਖਾਇਆ ਮਾਸੁ। ? (ਭਾਵ ਫੋਲਿਆ) 
- ਸਲੋ ਫਰ, ੯੧੧ (1382) 
ਢੰਢੋਲਿਆ - 
“ਤ੍ਰਿਭਿਵਣੁ ਖੋਜਿ ਢੰਢੋਲਿਆ ਗੁਰਮੁਖਿ ਖੋਜਿ ਨਿਹਾਲਿ। ” 
-ਸਿਰੀ ੧, ੧੭, ੪੧੨ (20) 
ਢੰਢੋਲਿਮੁ ---- ਮੈ ਢੂੰਡਿਆਂ/ਖੋਜਿਆ/ਲਭਿਆ 
“ਢੰਢੋਲਿਮੁ ਢੂੰਢਿਮੁ ਡਿਠੁ ਮੈ ਨਾਨਕ ਜਗੁ ਧੂਏ ਕਾ ਧਵਲਹਰੁ । ” 
- ਮਾਝ ੧, ਵਾਰ ੧ੋਸ, ੧, ੩੫ (138) 


“ਕਰਹੁ ਬਿਬੇਕੁ ਸੰਤ ਜਨ ਭਾਈ ਖੋਜਿ ਹਿਰਦੈ ਦੇਖਿ ਢੰਢੋਲੀ। ” 
- ਗਉ ੪, ੫੩, ੨:੧ (168) 
ਹੋਰ ਰੂਪ 
ਢੰਢੋਲੀਐ - 
“ਖਾਰ ਸਮੁਦੂ ਢੰਢੋਲੀਐ ਇਕੁ ਮਣੀਆ ਪਾਵੈ। ” (ਟੋਲੀਏ/ਫੋਲਾ ਫਾਲੀ ਕਰੀਏ) 
-ਮਾਰੂ ੧, ਅਸ ੬, ੬:੧ (1012) 
ਢੰਢੋਲੇ - 
“ਸੋਰਠਿ ਤਾਮਿ ਸੁਹਾਵਣੀ ਜਾ ਹਰਿ ਨਾਮੁ ਢੰਢੋਲੇ। ” (ਲਭੇ) 
- ਸੋਰ ੪, ਵਾਰ ੧ਸ, ੪, ੨੧ (642) 
“ਵੈਦੁ ਬੁਲਾਇਆ ਵੈਦਗੀ ਪਕੜਿ ਢੰਢੋਲੇ ਬਾਂਹ । ? 
- ਮਲਾ ੧, ਵਾਰ ੩ਸ, ੧, ੧:੧ (1279) 
ਵੱਲ, ਤਰੀਕਾ, ਜੁਗਤ 
“ਕਾਲੁ ਨਾਹੀ ਜੋਗੁ ਨਾਹੀ ਨਾਹੀ ਸਤ ਕਾ ਢਬੁ। ?” 
- ਧਨਾ ੧, ੧, ੧:੧ (662) 


“ਉਘਰਿ ਗਇਆ ਜੈਸਾ ਖੋਟਾ ਢਬੂਆ ਨਦਰਿ ਸਰਾਫਾ ਆਇਆ। ” 
- ਆਸਾ ੫, ੪੨, ੩੧੯੧ (381) 


---- ਵਜਾਵੇ 
“ਬਰਦ ਚਢੇ ਡਉਰੂ ਢਮਕਾਵੈ । ” 
- ਗੋਂਡ ਨਾਮ, ੬, ੨੨ (874) 


“ਚਰਨ ਰਹੇ ਕਰ ਢਰਕਿ ਪਰੇ ਹੈ ਮੁਖਹੁ ਨ ਨਿਕਸੈ ਬਾਤਾ। ”? 
- ਆਸਾ ਕਬ, ੧੮, ੩੨ (480) 





1994 


“ਅਨਿਕ ਜਤਨ ਕਰਿ ਰਹਣੁ ਨ ਪਾਂਵੈ ਆਚੁ ਕਾਚੁ ਢਰਿ ਪਾਂਹੀ। ” 
- ਮਲਾ ੧, ਅਸ ੨, ੧:੨ (1274) 


ਵਗਦਾ 
“ਬਿਰਧਿ ਭਇਆ ਜੋਬਨੁ ਤਨੁ ਖਿਸਿਆ ਕਫੁ ਕੰਠੁ ਬਿਰੂਧੋ ਨੈਨਹੁ ਨੀਰੁ ਢਰੇ। ” 
- ਮਾਰੂ ੧, ਅਸ ੮, ੭:੧ (1014) 


ਡੁਬਦਾ/ਕ੍ਰਿਪਾਲੂ ਹੁੰਦਾ ਹੈ, ਪਸੀਜਦਾ ਹੈ 
“ਜਾ ਕੀ ਛੋਤਿ ਜਗਤ ਕਉ ਲਾਗੈ ਤਾ ਪਰ ਤੁਹੰਤ ਢਰੈ । ”” 
- ਮਾਰੂ ਰਵਿ, ੧, ੧:੧ (1106) 


(1) ਮੁਰਝਾ ਕੇ, ਢਲ ਕੇ 
““ਪਬਣਿ ਕੇਰੇ ਪਤ ਜਿਉ ਢਲਿ ਢੁਲਿ ਜੁੰਮਣਹਾਰ । ” 
-ਸਿਰੀ ੧, ੨੪, ੧:੨ (23) 
(2) ਵਗ/ਰਿੜ ਕੇ 
“ਓਹਾ ਗਰਿ ਪਾਨੀ ਭਇਆ ਜਾਇ ਮਿਲਿਓ ਢਲਿ ਕੂਲਿ। ” 
- ਸਲੋ ਕਬ, ੧੭੭੨ (1374) 


“ਜੋ ਉਸਾਰੇ ਸੋ ਢਾਹਸੀ ਤਿਸੁ ਬਿਨੁ ਅਵਰੁ ਨ ਕੋਇ। ” 
- ਰਾਮ ੧, ਓਅੰ ੩੧੭ (934) 
ਹੋਰ ਰੂਪ: 
ਢਾਹਹੁ - 
“ਢੇਰੀ ਢਾਹਹੁ ਸਾਧਸੰਗਿ ਅਹੰਬੁਧਿ ਬਿਕਰਾਲਾ। ” (ਢਾਹੋ, ਡੇਗੋ) 
- ਗਉਂ ੫, ਬਾਅ ੩੦:੩ (256) 
ਢਾਹਨ- 
“ਵਾਹਨ ਲਾਗੇ ਧਰਮ ਰਾਇ ਕਿਨਹਿ ਨ ਘਾਲਿਓ ਬੰਧ। ? (ਡੇਗਨ) 
- ਗਉਂ ੫, ਬਾਅ ੩੦ਸ:੧ (256) 
ਪਾਣੀ ਦੇ ਖਾਰ ਤੋ` ਬਣਿਆ ਨਦੀ ਦਾ ਉਚਾ ਕੰਢਾ 
“ਫਰੀਦਾ ਮਉਤੈ ਦਾ ਬੰਨਾ ਏਵੈ ਦਿਸੈ ਜਿਉ ਦਰੀਆਵੈ ਢਾਹਾ। ” 
- ਸਲੋ ੧੪, ੯੮੧ (1383) 
ਢਹਾਇਦਾ --- ਡੇਗ/ਢਾਹ ਦਿੰਦਾ ਹੈ 
“ਪਵਣੈ ਖੇਲੁ ਕੀਆ ਸਭ ਥਾਈ ਕਲਾ ਖਿੰਚਿ ਢਾਹਾਇਦਾ। ”” 
- ਮਾਰੂ ੧, ਸਲੋ ੧੩, ੫:੩ (1033) 
(1) ਢਾਹ/ਡੇਗ ਕੇ 
“ਢਾਹਿ ਮੜੋਲੀ ਲੂਟਿਆ ਦੇਹੁਰਾ ਸਾਧਨ ਪਕੜੀ ਏਕ ਜਨਾ। ” 
- ਗਉਂ ੧, ੧੪, ੩:੧ (155) 


ਹੋਰ ਰੂਪ: 





1995 


ਢਾਹਿਓ - 
“ਦੁਖ ਸੋਗ ਕਾ ਢਾਹਿਓ ਡੇਰਾ ਅਨਦ ਮੰਗਲ ਬਿਸਰਾਮਾ। ” 
੍‌੍ - ਸੋਰ ੫, ੨੧, ੨:੧ (614) 
(2) ਡਿਗੇ ਹੋਏ 
“ਢਾਹਿ ਉਸਾਰੈ ਉਸਰੇ ਢਾਹੈ । ” 
- ਰਾਮ ੧, ਓਅੰ ੪੧੨ (935) 


(1) ਬੋਲਿਆ 


-ਸਿਰੀ ੪, ਵਾਰ ੮:੨ (85) 
(2) ਡੇਗਿਆ 
“ਅਅੰਗੀਕਾਰੁ ਕੀਆ ਤਿਨਿ ਕਰਤੈ ਦੁਖ ਕਾ ਡੇਰਾ ਢਾਹਿਆ ਜੀਉ। ”? 

-ਮਾਝ ੫, ੪੩, ੧:੩ (107) 


“ਪੁਛਿ ਨ ਸਾਜੇ ਪੁਛਿ ਨ ਢਾਹੇ ਪੁਛਿ ਨ ਦੇਵੈ ਲੇਇ। ” 
- ਸਿਰੀ ੧, ਅਸ ੧, ੪੯੧ (53) 


- ਰਾਮ ੧, ਓਅੰ ੪੧੨ (935) 


ਢੱਕ, ਇਕ ਪ੍ਰਕਾਰ ਦੀ ਲਕੜੀ ਦਾ ਦਰਖਤ, ਵੇਖੋ “ਢਾਕੁ ? 
“ਕਬੀਰ ਚੰਦਨ ਕਾ ਬਿਰਵਾ ਭਲਾ ਬੇੜ੍ਹਿਓ ਢਾਕ ਪਲਾਸ । 
- ਸਲੋ ਕਬ, ੧੧:੧ (1365) 


(1) ਢਕਣ/ਕਜਣ (ਲਈ) 
“ਸਾਧ ਸੰਗਿ ਭਜਨੁ ਕਰਿ ਸੁਆਮੀ ਢਾਕਨ ਕਉ ਇਕੁ ਹਰੇ । ? 
-ਟੋਂਡੀ ੫, ੧੨, ੧":੨ (714) 
(2) ਪਰਦਾ 
“ਢਾਕਨ ਢਾਕਿ ਗੋਬਿਦ ਗੁਰ ਮੇਰੇ ਮੋਹਿ ਅਪਰਾਧੀ ਸਰਨ ਚਰਨ। ” 
- ਬਿਲਾ ੫, ੧੧੮, ੧":੨ (828) 
ਢਾਕਨਹਾਰੇ -- ਪੜਦਾ ਕਰਨਹਾਰ, ਢਕਣ ਦੇ ਸਮਰੱਥ 
“ਢਾਕਨਹਾਰੇ ਪ੍ਰਭੂ ਹਮਾਰੇ ਜੀਅ ਪ੍ਰਾਨ ਸੁਖਦਾਤੇ । ” 
- ਤੁਖਾ ੫, ਛੰਤ ੧, ੪:੩ (1117) 
ਢੱਕ/ਕਜ/ਪੜਦਾ ਪਾ (ਲਿਆ) 
“ਸਾਸਿ ਸਾਸਿ ਹਰਿ ਗਾਵੈ ਨਾਨਕੁ ਸਤਿਗੁਰ ਢਾਕਿ ਲੀਆ ਮੇਰਾ ਪੜਦਾ ਜੀਉ। ”? 
- ਮਾਝ ੫, ੨੪, ੪੨੩ (101) 


ਹੋਰ ਰੂਪ: 
ਢਾਕਿਆ - 





1996 


“ਕਹੁ ਨਾਨਕ ਗੁਰਿ ਪੜਦਾ ਢਾਕਿਆ। ” (ਕਜਿਆ) 


ਢਾਕੀਅਹਿ - 
“ਨਿਤਪ੍ਰਤਿ ਹਿਰਹਿ ਪਰ ਦਰਬੁ ਛਿਦੂ ਕਤ ਢਾਕੀਅਹਿ। ” (ਕਜੀਏ) 
- ਫੁਨ ੫, ੮:੨ (1362) 


-ਪ੍ਰਭਾ ੫, ੮, ੪:੪ (1340) 


ਇਕ ਪ੍ਰਕਾਰ ਦੀ ਲਕੜੀ ਦਾ ਦਰਖਤ, ਢਕ, ਵੇਖੋ “ਢਾਕੁ? 
“ਜਿਹ ਕੁਲ ਦਾਸੁ ਨ ਊਪਜੈ ਸੋ ਕੁਲ ਢਾਕੁ ਪਲਾਸੁ । ” 
- ਸਲੋ ਕਬ, ੧੧੧੨ (1370) 


“ਜਿਹ ਪ੍ਰਸਾਦਿ ਤੇਰੇ ਸਗਲ ਛਿਦੂ ਢਾਕੇ। ” (ਢਕਦਾ ਹੈ) 
ਗਉ ੫. ਸੁਖ ੬, ੩:੫ (270) 
ਹੋਰ ਰੂਪ: 
ਢਾਕੈ - 
“ਅਪੁਨੇ ਜਨ ਕਾ ਪਰਦਾ ਢਾਕੈ। ” (ਢਕਦਾ) 
-ਗਉ ੫. ਸੁਖ ੧੭, ੪:੧ (285) 


“ਦੂਖ ਪਾਪ ਕਾ ਡੇਰਾ ਢਾਠਾ ਕਾਰਜੁ ਆਇਆ ਰਾਸੀ ਰਾਮ। ” 
- ਸੂਹੀ ੫, ਛੰਤ ੭, ੩:੨ (781) 
ਹੋਰ ਰੂਪ: 
ਢਾਠੀ - 
“ਢਾਠੀ ਭੀਤਿ ਭਰੰਮ ਕੀ ਭੇਟਤ ਗੁਰੁ ਸੂਰਾ ਰਾਮ ਰਾਜੇ। ” (ਢਿਗ ਪਈ) 
- ਆਸਾ ੫. ਛੰਤ ੩, ੪:੨ (454) 
(1) ਢੱਡ ਨਾਲ ਵਾਰ ਗਾਉਣ ਵਾਲਾ, ਜਸ#ਕੀਰਤੀ ਗਾਉਣ ਵਾਲਾ 
“ਹਉ ਢਾਢੀ ਹਰਿ ਪ੍ਰਭ ਖਸਮ ਕਾ ਹਰਿ ਕੈ ਦਰਿ ਆਇਆ। ”? 
- ਸਿਰੀ ੪, ਵਾਰ ੨੧:੧ (91) 
“ਖਾਲਕ ਕਉ ਆਦੇਸੁ ਢਾਢੀ ਗਾਵਣਾ। ” 
- ਮਾਝ ੧, ਵਾਰ ੨੧:੭ (148) 


ਹੋਰ ਰੂਪ: 
ਢਾਢੀਆ - 
“ਜਾਂ ਚੈ ਘਰਿ ਗਣ ਗੰਧਰਬ ਰਿਖੀ ਬਪੁੜੇ ਢਾਢੀਆ ਗਾਵੰਤ ਆਛੇ। ? 
- ਮਲਾ ਨਾਮ, ੧, ੩:੧ (1292) 


(2) ਨੀਵੀ' ਜਾਤ ਦਾ ਸੇਵਕ, ਡੂਮ (ਭਾਵ) 
“ਢਾਢੀ ਕਰੇ ਪੁਕਾਰ ਪ੍ਰਭੂ ਸੁਣਾਇਸੀ। ”” 
- ਗੂਜ ੩, ਵਾਰ ੫:੧ (510) 
ਡਾਲ, ਪਾ ਦੇਣਾ ਭਾਵ ਭੇਟ ਕਰ ਦੇਣਾ 
“ਕੋਈ ਭਲਾ ਕਹਉ ਭਾਵੈ ਬੁਰਾ ਕਹਉ ਹਮ ਤਨੁ ਦੀਓ ਹੈ ਢਾਰਿ। ” 





1097 


- ਦੇਵ ੪, ੪, ੧੨ (528) 
ਰੀਤੀ, ਮਰਯਾਦਾ 


“ਅਹੰਬੁਧਿ ਕਉ ਬਿਨਸਨਾ ਇਹ ਧੁਰਿ ਕੀ ਢਾਲ। ” 
-ਬਿਲਾ ੫, ੨੯, ੧:੧ (807) 


- ਬਸੰ ੫, ੧੯, ੧":੧ (1185) 


“ਆਤਮ ਰਤ ਸੰਗੂਹਣ ਕਹਣ ਅੰਮ੍ਰਿਤ ਕਲ ਢਾਲਣ । ”” 
- ਸਵ ੨, ੫:੪ (1391) 
<<<> ਰੇੜਨਾ, ਸੁਟਣਾ ਹੋਰ ਵੇਖੋ “ਢਾਲਿ” (2) 
“ਜੀਅ ਜੰਤ ਸਭ ਸਾਰੀ ਕੀਤੇ ਪਾਸਾ ਢਾਲਣਿ ਆਪਿ ਲਗਾ। ? (ਭਾਵ ਚਾਲ ਚਲਣ 


ਲਗਾ) 
- ਆਸਾ ੧, ਪਟੀ ੨੬੧੨ (434) 


ਰਚਨਾ, ਬਨਾਵਟ 
“ਕੰਚਨ ਕਾਇਆ ਸੁਇਨੇ ਕੀ ਢਾਲਾ। ”” 


- ਵਡ ੧, ਛੰਤ ੨, ੭:੩ (567) 


(1) ਸਿਰਜ, ਸ਼ਕਲ ਦੇ (ਠੋਸ ਵਸਤੂ ਨੂੰ ਪਾਣੀ ਵਾਂਗ ਪਿਗਲਾ ਕੇ ਕਿਸੇ ਸੰਚੇ ਵਿਚ ਪਾ 
ਕੇ ਵਿਸ਼ੇਸ਼ ਰੂਪ ਦੇਣਾ) 
“ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ। ? 
- ਜਪੁ ੧, ੩੮:੪ (8) 
“ਕਰਣੀ ਤੇ ਕਰਿ ਚਕਹੁ ਢਾਲਿ। ” (ਸ਼ਕਲ ਦੇਰ) 
- ਰਾਮ ੧, ੭, ੨੦੩ (878) 
(2) ਰੇੜਨਾ, ਸੁਟਣਾ, ਹੋਰ ਵੇਖੋ “ਢਾਲਣਿ 
“ਵੇਖਹਿ ਕੀਤਾ ਆਪਣਾ ਕਰਿ ਕੁਦਰਤਿ ਪਾਸਾ ਢਾਲਿ ਜੀਉ। ” 
- ਸਿਰੀ ੧, ਅਸ ੨੮, ੨:੩ (71) 
ਹੋਰ ਰੂਪ: 
ਢਾਲਿਆ - 
“ਸਭੁ ਸਫਲਿਓ ਜਨਮੁ ਤਿਨਾ ਦਾ ਗੁਰਮੁਖਿ ਜਿਨਾ ਮਨੁ ਜਿਣਿ ਪਾਸਾ ਢਾਲਿਆ। ” 
- ਸਿਰੀ ੪, ਛੰਤ ੧, ੩:੪ (78) 
ਢਾਲੀਐ - 
“ਜਿਉ ਸਾਹਿਬ ਨਾਲਿ ਨ ਹਾਰੀਐ ਤੇਵੇਹਾ ਪਾਸਾ ਢਾਲੀਐ। ” 
- ਆਸਾ ੧, ਵਾਰ ੨੧:੪ (474) 


ਢਾਲੀਐ -<--- (1) ਸੁਟੀਏ, ਰੇੜੀਏ, ਵੇਖੋ “ਢਾਲਿ” (2) 
(2) ਝੁਲਾਇਆ ਜਾਂਦਾ ਹੈ 
“ਇਸ ਹੀ ਮਹਿ ਜਿਸ ਕੀ ਪਤਿ ਰਾਖੈ ਤਿਸੁ ਸਾਧੂ ਚਉਰੁ ਢਾਲੀਐ। ” 





1998 


- ਮਾਰੂ ੫, ਅਸ ੭, ੬:੩ (1019) 


ਚਉਪੜਿ ਖੇਲੈ ਮਨੁ ਜਿਣਿ ਢਾਲੇ ਪਾਸਾ। ”” 
- ਸੂਹੀ ਕਬ, ੪, ੩੨ (793) 


- ਰਾਮ ੧, ਓਅੰ ੧੮੨ (932) 


- ਗਉਂ ਕਬ, ਬਾਅ ੨੦੧ (341) 


“ਲੇਵੈ ਦੇਵੈ ਢਿਲ ਨ ਪਾਈ। ? 
- ਸਿਰੀ ੧, ੩੦, ੧2੨ (25) 
ਸਿਥਲ, ਢਿਲੇ 
“ਰਾਤੀ ਉਘੇ ਦਬਿਆ ਨਵੇ ਸੋਤ ਸਭਿ ਢਿਲਾ। ” 
- ਗਉ ੪, ਵਾਰ ੯ਸ, ੪, ੨੨ (304) 


“ਜੋ ਜੋ ਕੀਨੋ ਸੋ ਤੁਮ ਜਾਨਿਓ ਪੇਖਿਓ ਠਉਰ ਨਾਹੀ ਕਛੁ ਢੀਠ ਮੁਕਰਨ। ” 
- ਬਿਲਾ ੫, ੧੧੮, ੧:੧ (828) 


- ਆਸਾ ੫, ੬੬, ੨੧ (387) 
---- ਢੀਠਤਾ, ਢੀਠਪੁਣਾ 
“ਕਰਉ ਬਰਾਬਰਿ ਜੋ ਪ੍ਰਿਅ ਸੰਗਿ ਰਾਂਤੀ ਇਹ ਹਉਮੈ ਕੀ ਢੀਠਾਈ। ”” 
- ਮਲਾ ੫, ੬, ੧੨ (1267) 
(ਸੰ.) ਆਪਣੀ ਗਲ ਤੋ ਨਾ ਮੁੜਨ ਵਾਲਾ, ਜਿੱਦੀ ਬੇਅਦਬ, ਨਿਰਲਜ 
“ਪਾਵਉ ਦਾਨ ਢੀਠੁ ਹੋਇ ਮਾਗਉ ਮੁਖਿ ਲਾਗੈ ਸੰਤ ਰੇਨਾਰੇ। ? 
- ਸੂਹੀ ੫, ੬, ੪:੧ (738) 


“ਗੁਨ ਗਾਵਤ ਅਚੁਤ ਅਬਿਨਾਸੀ ਕਾਮ ਕ੍ਰੋਧ ਬਿਨਸੇ ਮਦ ਢੀਠੇ । ” 
- ਟੋਡੀ ੫, ੨੭, ੧:੧ (717) 


“ਹਮ ਢੀਢੇ ਢੀਮ ਬਹੁਤੁ ਅਤਿ ਭਾਰੀ ਹਰਿ ਧਾਰਿ ਕ੍ਰਿਪਾ ਪਰ੍ਭ ਮਿਲਛੇ । ” 
- ਬਸੰ ੪, ੪, ੪:੧ (1178) 





1699 


ਮਿਟੀ ਦਾ ਗੋਲਾ ਭਾਵ ਜੜ੍ਹਮਤ ਵਾਲਾ, ਮੂਰਖ 
“ਹਮ ਢੀਢੇ ਢੀਮ ਬਹੁਤੁ ਅਤਿ ਭਾਰੀ ਹਰਿ ਧਾਰਿ ਕ੍ਰਿਪਾ ਪ੍ਰਭ ਮਿਲਛੇ। ” 
- ਬਸੰ ੪, ੪, ੪:੧ (1178) 


“ਢੀਲ ਨ ਪਰੀ ਜਾ ਗੁਰਿ ਫੁਰਮਾਏ। ” 


- ਗਉ ੫, ੧੨੭, ੩:੨ (191) 


(1) ਸੁਸਤ, ਦੇਰ ਕਰਨ ਵਾਲਾ 
“ਰੇ ਮੂੜੇ ਲਾਹੇ ਕਉ ਤੂ ਢੀਲਾ ਢੀਲਾ ਤੋਟੇ ਕਉ ਬੇਗਿ ਧਾਇਆ। ” 
- ਆਸਾ ੫, ੧੨੫, ੧੨੧ (402) 
(2) ਦੇਰੀ 
“ਦਿਨੁ ਰਾਤੀ ਆਰਾਧਹੁ ਪਿਆਰੋ ਨਿਮਖ ਨ ਕੀਜੈ ਢੀਲਾ। ” 
- ਗੂਜ ੫, ੧੩, ੧:੧ (498) 
ਢੀਲਿਆ ---- (ਕੱਸ ਤੋਂ/ਬੰਧ ਤੋਂ) ਢਿਲੇ ਕਰਨਾ 
“ਇਕਿ ਬਾਂਧੇ ਇਕਿ ਢੀਲਿਆ ਇਕਿ ਸੁਖੀਏ ਹਰਿ ਪ੍ਰੀਤਿ। ” 
- ਮਾਰੂ ੩, ਵਾਰ ੧ਸ, ੪, ੨:੨ (1087) 
-<<- ਢੁਕਣਾ, ਆਉਣਾ 


“ਜਿਤੁ ਦਿਨਿ ਉਨੁ ਕਾ ਸੁਆਉ ਹੋਇ ਨ ਆਵੈ ਤਿਤੁ ਦਿਨਿ ਨੇੜੇ ਕੋ ਨ ਢੁਕਾਸਾ। ”? 
- ਗੋਂਡ ੪, ੨, ੩੨ (860) 


`<ਜਿਉ ਜਲੁ ਜਲ ਮਹਿ ਪੈਸਿ ਨ ਨਿਕਸੈ ਤਿਉ ਢੁਰਿ ਮਿਲਿਓ ਜੁਲਾਹੋ । ” 
- ਧਨਾ ਕਬ, ੩, ੧੨ (692) 


- ਰਾਮ ਬੇਣੀ, ੧, ੯:੪ (974) 


“ਕੇਸਾ ਕਾ ਕਰਿ ਬੀਜਨਾ ਸੰਤ ਚਉਰੁ ਢੁਲਾਵਉ। ” 
- ਸੂਹੀ ੫, ੪੨, ੧:੧ (745) 


““ਪਬਣਿ ਕੇਰੇ ਪਤ ਜਿਉ ਢਲਿ ਢੁਲਿ ਜੁੰਮਣਹਾਰ। ”” 

- ਸਿਰੀ ੧, ੨੪, ੧੨ (23) 
(2) ਪਿਘਲ ਕੇ, ਦੁਵਤ ਹੋ ਕੇ 
“ਹਰਿ ਤੁਠੈ ਢੁਲਿ ਢੁਲਿ ਮਿਲੀਆਂ ਜੀਉ। ” 

- ਗਉਂ ੪, ੬੬, ੧:੪ (173) 


% ਚਉਰੁ ਢੁਲੈ ਪਵੜੈ ਲੈ ਫੇਰੀ। ” 
- ਮਾਰੂ ੧, ਸੋਲਾ ੧੩, ੬:੨ (1033) 





2000 


- ਰਾਮ ੫, ਬਾਅ ੧੭ਸ, ੫, ੨੩ (964) 


- ਗਉਂ ਕਬ, ਬਾਅ ੨੦੧ (341) 


“ਦਢਢਾ ਢੂਢਤ ਕਰ ਫਿਰਹੁ ਢੂਢਨੁ ਮਨ ਮਾਹਿ। ” 
- ਗਉਂ ੫. ਬਾਅ ੩੧੧ (256) 
“ਢੂਢਤ ਹੀ ਢਹਿ ਗਏ ਪਰਾਨਾ। ” (ਲਭਦਿਆਂ ਲਭਦਿਆਂ) 
- ਗਉ ਕਬ, ਬਾਅ ੨੦੨ (341) 
ਹੋਰ ਰੂਪ: 
ਢੂੰਢਤ - 
“ਢੂੰਢਤ ਡੋਲਿਹ ਅੰਧ ਗਤਿ ਅਰੁ ਚੀਨਤ ਨਾਹੀ ਸੰਤ। ” 
- ਸਲੋ ਕਬ, ੨੪੧੧ (1377) 
“ਬਨੁ ਬਨੁ ਫਿਰਤੀ ਢੂਢਤੀ ਬਸਤੁ ਰਹੀ ਘਰਿ ਬਾਰਿ। ” (ਲਭਦੀ, ਭਾਲਦੀ) 
- ਰਾਮ ੧, ਓਅੰ ੩੬:੭ (934) 
“ਪੋਖਰਿ ਪੋਖਰਿ ਢੂਢਤੇ ਭਲੋ ਨ ਕਹਿਹੈ ਕੋਇ। ” 
- ਸਲੋ ਕਬ, ੫੦੧੨ (1367) 
“ਆਢ ਆਢ ਕਉ ਫਿਰਤ ਢੂੰਢਤੇ ਮਨ ਸਗਲ ਤ੍ਰਿਸਨ ਬੁਝਿ ਗਈ। ”” 
- ਆਸਾ ੫. ੧੨੪, ੩੯੧ (402) 


- ਗਉਂ ੫, ੭੭, ੨:੪ (178) 


- ਗਉਂ ੫, ੧੧੦", ੪:੨ (202) 


“ਢਢਾ ਢੂਢਤ ਕਹ ਫਿਰਹੁ ਢੂਢਨੁ ਇਆ ਮਨ ਮਾਹਿ। ” 
- ਗਉ ੫. ਬਾਅ ੩੦:੧ (256) 


ਭਾਲ 
“ਹਉ ਹਰਿ ਪ੍ਰਭੁ ਪਿਆਰਾ ਢੂਢਿ ਢੂਢਾਈ। ” (ਭਾਲ ਕੀਤੀ) 
- ਸੂਹੀ ੪, ੫, ੩੧ (732) 





2001 


ਭਾਲਕੇ, ਲਭਕੇ 
“ਚੜਿ ਸੁਮੇਰਿ ਢੂਢਿ ਜਬ ਆਵਾ। ” 


- ਗਉਂ ਕਬ, ਬਾਅ ੨੦੩ (341) 
“ਨਾਨਕ ਕਚੜਿਆ ਸਿਉ ਤੋੜਿ ਢੁਢਿ ਸਜਣ ਸੰਤ ਪਕਿਆ। ”” (ਲਭ ਲੈ) 
ਵੇ - ਮਾਰੂ ੫, ਵਾਰ ੨੨ਸ, ੫, ੧:੧ (1102) 
ਹੋਰ ਰੂਪ: 
ਢੰਢਿ - 
“ਇਸ ਘਰ ਮਹਿ ਹੈ ਸੁ ਤੂੰ ਢੂੰਢਿ ਖਾਹਿ। ” (ਲੱਭ ਕੇ) 
- ਬਸੰ ਕਬ, ੧, ੧":੧ (1196) 
“ਜਿਸੁ ਕਾਰਣਿ ਹੰਉ ਢੂੰਢਿ ਢੂਢੇਦੀ ਸੋ ਸਜਣੁ ਹਰਿ ਘਰਿ ਪਾਇਆ। ” (ਭਾਲ 
ਤਲਾਸ਼) 
- ਵਡ ੪, ਛੰਤ ੨, ੧:੪ (573) 


ਢੂਢਿਅਉ --- ਲਭਿਆ, ਭਾਲ ਕੀਤੀ 


“ਜਾ ਕਾਰਣਿ ਜਗੁ ਢੂਢਿਅਉ ਨੇਰਉ ਪਾਇਅਉ ਤਾਹਿ। ” 
- ਗਉਂ ਕਬ, ਬਾਅ ੧੬:੨ (341) 


ਢੂੰਢਿਆ ---- ਭਾਲਿਆ 


“ਕਬੀਰ ਦੇਖਿ ਦੇਖਿ ਜਗੁ ਢੂੰਢਿਆ ਕਾਹੂੰ ਨ ਪਾਇਆ ਠਉਰੁ । ” 
- ਸਲੋ ਕਬ, ੯੨੧ (1369) 


“ਢੰਢੋਲਿਮੁ ਢੂਢਿਮੁ ਡਿਠੁ ਮੈ ਨਾਨਕ ਜਗੁ ਧੂਏ ਕਾ ਧਵਲਹਰੁ । ”” 
- ਮਾਝ ੧, ਵਾਰ ੧ੋਸ, ੧, ੩੫ (138) 
ਢੂੰਡਾਂ, ਭਾਲਾਂ 
“ਕਿਆ ਜੰਗਲੁ ਢੂਢੀ ਜਾਇ ਮੈ ਘਰਿ ਬਨੁ ਹਰੀਆਵਲਾ। ”” 
- ਆਸਾ ੧, ਅਸ ੧੭, ੧:੧ (420) 


ਢੂਢੀਆ ---- ਮੈ ਭਾਲੀਆਂ ਹਨ 


“ਚਾਰੇ ਕੁੰਡਾਂ ਢੂਢੀਆ ਕੋ ਨੀਮੀ ਮੈਡਾ। ” 

- ਆਸਾ ੧, ਅਸ ੧੪, ੧:੧ (418) 
ਹੋਰ ਰੂਪ: 
ਢੂੰਢੀਆਂ - 
“ਚਾਰੇ ਕੁੰਡਾ ਢੂੰਢੀਆਂ ਰਹਣੁ ਕਿਥਾਊ ਨਾਹਿ। ” 

- ਸਲੋ ਫਰ, ੧੦੨੦੨ (1383) 

ਢੂਢੀਐ - 
“ਕਿਆ ਭਵੀਐ ਕਿਆ ਢੂਢੀਐ ਗੁਰ ਸਬਦਿ ਦਿਖਾਇਆ। ” (ਭਾਲੀਏ) 

- ਆਸਾ ੧, ਅਸ ੧੬, ੧":੧ (419) 


“ਸਹੁ ਨੇੜੈ ਧਨ ਕੰਮਲੀਏ ਬਾਹਰੁ ਕਿਆ ਢੂਢੇਹਿ। ” 





2002 


- ਤਿਲੰ ੧, ੪, ੧:੩ (722) 


ਢੂਢੇਦਿਆ --- ਲਭਦਿਆਂ, ਟੋਲਦਿਆਂ 
“ਗੁਰਮੁਖਿ ਢੂੰਢਿ ਢੂਢੇਦਿਆ ਹਰਿ ਸਜਣੁ ਲਧਾ ਰਾਮ ਰਾਜੇ। ” 
- ਆਸਾ ੪, ਛੰਤ ੧੬, ੧:੧ (449) 
ਹੋਰ ਰੂਪ: 
“ਹਉ ਢੂਢੇਦੀ ਜਗੁ ਸਬਾਇਆ ਜਨ ਨਾਨਕ ਵਿਰਲੇ ਕੇਈ। ” 
੍‌੍ - ਗੂਜ ੫, ਵਾਰ ੯ਸ, ੫, ੨:੨ (520) 
“ਫਰੀਦਾ ਗਲ'ੱ-ੀ ਸੁ ਸਜਣ ਵੀਹ ਇਕੁ ਢੂੰਢੇਦੀ ਨ ਲਹਾਂ। ” 
- ਸਲੋ ਫਰ, ੮੭:੧ (1382) 
“ਹਉ ਢੂੰਢੇਂਦੀ ਸਜਣਾ ਸਜਣੁ ਮੈਡੈ ਨਾਲਿ। ? 
੍‌ - ਕਾਨ ੪, ਵਾਰ ੧ਪਸ, ੪, ੧੧ (1318) 
ਢੂਢੇਦੀਏ - 
“ਢੁਢੇਦੀਏ ਸੁਹਾਗ ਕੁ ਤਉ ਤਨਿ ਕਾਈ ਕੋਰ। ” (ਭਾਲ ਕਰਨ ਵਾਲੀਏ) 
ਨ ਕੁ - ਸਲੋ ਫਰ, ੧੧੪:੧ (1384) 


ਢੂਢੈ - 
“ਤਨਿ ਸੁਗੰਧ ਢੂਢੈ ਪ੍ਰਦੇਸੁ। (ਲਭਦਾ ਹੈ) 


- ਬਸੰ ਰਵਿ, ੨, ੨:੨ (1196) 
“ਛਪੜਿ ਢੂਢੈ ਕਿਆ ਹੋਵੈ ਚਿਕੜਿ ਡੁਬੈ ਹਥੁ । ” (ਢੂੰਢਣ ਨਾਲ) 
੍‌੍ ___ - ਸਲੋ ਫਰ, ੫੩:੨ (1380) 
ਚਵਰ ਬਰਦਾਰ, ਝਲਾਉਣ ਵਾਲੀ (ਨਿਰਣੈ/ ਸ਼ਬਦਾਰਥ) ਲਹਿਰਾਉ, ਝੂਲ (ਮਹਾਨਕੋਸ਼) 
“ਚਉਰ ਢੂਲ ਜਾਂ ਚੈ ਹੈ ਪਵਣੁ । ? 
ਹੁ - ਮਲਾ ਨਾਮ, ੧, ੩੩ (1292) 


“ਏ ਪੰਡੀਆ ਮੋ ਕਉ ਢੇਢ ਕਹਤ ਤੇਰੀ ਪੈਜ ਪਿਛੰਉਡੀ ਹੋਇਲਾ। ”” 
- ਮਲਾ ਨਾਮ, ੨, ੨੧੨ (1292) 


- ਬਸੰ ਕਬ, ੧, ੪:੨ (1196) 


“ਬਿਨੁ ਗੁਣ ਕਾਮਿ ਨ ਆਵਈ ਢਹਿ ਢੇਰੀ ਤਨੁ ਖੇਹਿ। ” 
- ਸਿਰੀ ੧, ੧੭, ੧:੩ (20) 
“ਸਭਿ ਤਿਸੈ ਨੋ ਸਾਲਾਹਿਹੁ ਸੰਤਹੁ ਜਿਨਿ ਦੂਜੇ ਭਾਵ ਕੀ ਮਾਰਿ ਵਿਡਾਰੀ ਢੇਰੀ। ” 
(ਟਿਬਾ) 
- ਬਿਹਾ ੪, ਵਾਰ ੧੬:੫ (555) 





2003 


“ਨਾਨਕ ਕਰਮਾ ਬਾਹਰੇ ਦਰਿ ਢੋਅ ਨ ਲਹਨੀ ਧਾਵਦੇ । ” 
- ਆਸਾ ੧, ਵਾਰ ੯੨ (468) 


(1) ਤੋਫਾ, ਦਾਤ (ਸ਼ਬਦਾਰਥ); ਆਸਰਾ, ਅਧਾਰ (ਮਹਾਨਕੋਸ਼) 
“ਸਚੇ ਦਾ ਸਚਾ ਢੋਆ। ”? 
- ਸੋਰ ੫, ੭੮, ੨੨ (628) 
(2) ਮਿਲਾਪ, ਮੁਲਾਕਾਤ (ਮਹਾਨਕੋਸ਼) 
“ਜੋਗੀ ਦਿਗੰਬਰ ਸੰਨਿਆਸੀ ਖਟੁ ਦਰਸਨ ਕਰਿ ਗਏ ਗੋਸਟਿ ਢੋਆ। ” (ਸਬਾਦਰਥ 
ਨਿਰਣੈ, ਦਰਪਣ, ਇਥੇ ਵੀ ਅਰਥ ਤੋਠਾ ਭੇਟਾ ਕਰਦਾ ਹੈ) 
- ਤੁਖਾਂ ੪, ਛੰਤ ੪, ੩:੫ (1116) 
(3) ਧਾਵਾ, ਹਲਾ (ਮਹਾਨਕੋਸ਼) 
“ਪੰਜੇ ਬਧੇ ਮਹਾਬਲੀ ਕਰਿ ਸਚਾ ਢੋਆ। ” (ਸ਼ਦਾਰਥ ਇਥੇ ਵੀ ਅਰਥ “ਤੋਹਫਾ? 
ਹੀ ਕਰਦਾ ਹੈ ਤੇ “ਨਿਰਣੈ ` ਆਸਰਾ) 
ਬਸੰ ੫, ਵਾਰ ੨:੧ (1193) 
-<<- ਪੇਸ਼/ਹਾਜ਼ਰ ਕੀਤਾ 
“ਨਰਕ ਘੋਰੁ ਦੁਖ ਖੁਹੁ ਹੈ ਓਥੈ ਪਕੜਿ ਓਹੁ ਢੋਇਆ। ” 
੍‌੍ - ਗਉ ੪, ਵਾਰ ੧੬ਸ, ੪, ੧੨ (309) 


(1) ਆਸਰਾ, ਪਨਾਹ, ਓਟ 
“ਦਰਿ ਘਰਿ ਢੋਈ ਨ ਲਹੈ ਦਰਗਹ ਝੂਠੁ ਖੁਆਰੁ । ” 
- ਸਿਰੀ ੧, ੧੩, ੧੨ (19) 
(2) ਦਾਖਲਾ ਪ੍ਵੇਸ (ਮਹਾਨ ਕੋਸ਼) 
“ਹਰਿ ਦਰਗਹ ਢੋਈ ਨ ਲਹਨ੍ਿ ਮੇਰੀ ਜਿੰਦੁੜੀਏ ਜੋ ਮਨ ਮੁਖ ਪਾਪਿ ਲੁਭਾਣੇ ਰਾਮ। ” 
-ਬਿਹਾ ੪, ਛੰਤ ੫, ੧:੩ (540) 


“ਨਿਤ ਜਪਿਅਹੁ ਹਰਿ ਹਰਿ ਦਿਨਸੁ ਰਾਤਿ ਹਰਿ ਦਰਗਹ ਢੋਈਐ । ” 
- ਵਡ ੪, ਵਾਰ ੪:੩ (587) 


“ਮਿਲਿ ਇਕਤ੍ਰ ਹੋਏ ਸਹਿਜ ਢੋਏ ਮਨਿ ਪ੍ਰੀਤਿ ਉਪਜੀ ਮਾਵੀਆ। ” 
- ਬਿਲਾ ੩, ੧, ੩:੪ (846) 


ਹਲ/ਗਡੇ ਅਗੋ ਜੋਤਿਆ ਜਾਣ ਵਾਲਾ ਪਸ਼ੂ, ਡੰਗਰ 
“ਅਨਿਕ ਰਸਾ ਖਾਏ ਜੈਸੇ ਢੋਰ। ? 
- ਗਉ ੫, ੧੨੪, ੧:੧ (190) 
“ਆਵਨ ਆਏ ਸ੍ਰਿਸਟਿ ਮਹਿ ਬਿਨੁ ਬੁਝੇ ਪਸੁ ਢੋਰ। ” 
੍‌੍ - ਗਉ ੫, ਬਾਅ ੬ਸ:੧ (251) 
“ਓਹੁ ਜਨਮਿ ਨ ਮਰੈ ਰੇ ਸਾਕਤ ਢੋਰ। ” (ਭਾਵ ਮੂਰਖ) 
- ਭੈਰ ੫, ੧, ੨੧੨ (1136) 





2004 


ਢੋਰੈ - 
“ਕਾਚੀ ਪਿੰਡੀ ਸਬਦੁ ਨ ਚੀਨੈ ਉਦਰੁ ਭਰੈ ਜੈਸੇ ਢੋਰੈ। ” (ਪਸੂ) 
- ਮਾਰ ੧, ਅਸ ੭, ੧:੪ (1012) 

ਪਿਆਰਾ 
“ਤੇਰਾ ਏਕੋ ਨਾਮੁ ਮੰਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ। ”” 

- ਸੂਹੀ ੧, ੪, ੧":੧ (729) 
ਝੁਲਾਉਦਾ ਹਾਂ 
“ਤੇਰੋ ਕੀਆ ਤੁਝਹਿ ਕਿਆ ਅਰਪਉ ਨਾਮੁ ਤੇਰਾ ਤੁਹੀ ਚਵਰ ਢੋਲਾਰੇ । ” 

- ਧਨਾ ਰਵਿ, ੩, ੩:੨ (694) 


ਢੋਲਾਵਉ ---- ਫੇਰਾਂ, ਝੁਲਾਵਾਂ 
“ਦੇਉ ਸੂਹਨੀ ਸਾਧ ਕੈ ਬੀਜਨੁ ਢੋਲਾਵਉ। ” 


- ਬਿਲਾ ੫, ੫੧, ੧":੨ (813) 


“ਦੁਰਮਤਿ ਪਰਹਰਿ ਛਾਡੀ ਢੋਲਿ। ” 
- ਰਾਮ ੧, ਓਅੰ ੨੮:੪ (933) 


“ਹਉ ਫਿਰਉ ਦਿਵਾਨੀ ਆਵਲ ਬਾਵਲ ਤਿਸੁ ਕਾਰਣਿ ਹਰਿ ਢੋਲੀਐ। ” 
- ਦੇਵ ੪, ੩, ੧:੧ (527) 


“ਮੋਲਿ ਅਮੋਲੋ ਸਚ ਘਰਿ ਢੋਲੋ ਪ੍ਰਭ ਭਾਵੈ ਤਾ ਮੁੰਧ ਭਲੀ। ”” 
- ਆਸਾ ੧, ਛੰਤ ੧, ੩:੩ (436) 
“ਕੀਮਤਿ ਕਉਣ ਕਰੇ ਤੁਧੁ ਭਾਵਾਂ ਦੇਖਿ ਦਿਖਾਵੈ ਢੋਲੋ । ” 
- ਤੁਖਾ ੧, ਬਾਰਾ ੬:੪ (1108) 


“ਤਿਸੁ ਗੁਰ ਕੈ ਗ੍ਰਿਹਿ ਢੋਵਉ ਪਾਣੀ। ”? 
- ਗਉ ੫. ਅਸ ੯, ੪:੧ (239) 
ਢੋਦੇ ਹਨ, ਇਕ ਥਾਂ ਤੋਂ ਲੱਦ ਕੇ ਦੂਜੀ ਥਾਂ ਲੈ ਜਾਂਦੇ ਹਨ 
“ਜਾ ਕੇ ਕੁਟੰਬ ਕੇ ਢੇਢ ਸਭ ਢੋਰ ਢੋਵੰਤ ਫਿਰਹਿ ਅਜਹੁ ਬੰਨਾਰਸੀ ਆਸ ਪਾਸਾ। ”” 
- ਮਲਾਂ ਰਵਿ, ੨, ੩:੧ (1293) 


“ਮੇਰੀ ਜਾਤਿ ਕੁਟਬਾਂਢਲਾ ਢੋਰ ਢੋਵੰਤਾ ਨਿਤਹਿ ਬਾਨਾਰਸੀ ਆਸ ਪਾਸਾ। ”? 

- ਮਲਾ ਰਵਿ, ੧, ੩:੧ (1293) 
ਲਿਆਵਾਂ 
“ਪਖਾ ਫੇਰੀ ਪਾਣੀ ਢੋਵਾ ਹਰਿ ਜਨ ਕੈ ਪੀਸਣੁ ਪੀਸਿ ਕਮਾਵਾ। ”” 





2005 


- ਸੂਹੀ ੫, ੫੪, ੪:੧ (749) 


“ਨਿਤ ਪਖਾ ਫੇਰੀ ਸੇਵ ਕਮਾਵਾ ਤਿਸੁ ਆਗੈ ਪਾਣੀ ਢੋਵਾਂ। ” 

- ਵਡ ੪, ੩, ੪:੨ (562) 
ਢੋਵੈ - 
“ਓਹੁ ਢੋਵੈ ਢੋਰ ਹਾਥਿ ਚਮੁ ਚਮਰੇ ਹਰਿ ਉਧਰਿਓ ਪਰਿਓ ਸਰਨਾ। ”! (ਲੱਦ ਕੇ ਲੈ 
ਜਾਂਦਾ ਹੈ) 

- ਬਿਲਾ ੪, ੧, ੩:੨ (799) 


ਣ 
ਨਹੀਂ, ਨਾ 
“ਣਾ ਹਉ ਣਾ ਤੂ ਣਹ ਛੁਟਹਿ ਨਿਕਟਿ ਨ ਜਾਈਅਹੁ ਦੂਤ। ”” 
- ਗਉ ੫, ਬਾਅ ੩੧ਸ:੨ (256) 


“ਣਾ ਕੋ ਜਾਵੈ ਆਪਣੇ ਏਕਹਿ ਟੇਕ ਅਧਾਰ। ” 

- ਗਉਂ ੫. ਬਾਅ ੩੧:੫ (256) 
ਗੁਰਮੁਖੀ ਲਿਪੀ ਦਾ 20ਵਾਂ ਅੱਖਰ, ਣ 
“ਡਾਣਾ ਰਣ ਤੇ ਸੀਝੀਐ ਆਤਮ ਜੀਤੈ ਕੋਇ। ” 

- ਗਉਂ ੫. ਬਾਅ ੩੧੧੧ (256) 


ਹੋਰ ਰੂਪ: 

ਣਾਣੈ - 

“ਣਾਣੈ ਰਵਤੁ ਰਹੈ ਘਟ ਅੰਤਰਿ ਹਰਿ ਗੁਣ ਗਾਵੈ ਸੋਈ। ” (“ਣ” ਦੁਆਰਾ ਉਪਦੇਸ 
ਹੈ) 


- ਆਸਾਂ ੧, ਪਟੀ ੧੮੧ (433) 


ਨਾਮ, ਪ੍ਰਭੂ 
“ਣਾਮ ਵਿਹੂਣੇ ਆਦਮੀ ਕਲਰ ਕੰਧ ਗਿਰੰਤ। ” 
- ਰਾਮ ੧, ਓਅੰ ੩੨੩ (934) 


ਤ 


(1) ਤਦ 
“ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ। ? 
੍‌ -ਜਪੁ ੧, ੨:੬ (1) 
“ਜੇ ਧਨ ਕੰਤਿ ਨ ਭਾਵਈ ਤ ਸਭਿ ਅਡੰਬਰ ਕੂੜੁ । ” 
-ਸਿਰੀ ੧, ੧੩, ੪:੩ (19) 





2006 


(2) ਜੇ, ਜੇਕਰ 
“ਮੋਤੀ ਤ ਮੰਦਰ ਉਸਰਹਿ ਰਤਨੀ ਤ ਹੋਹਿ ਜੜਾਉ। ” 
-ਸਿਰੀ ੧, ੧, ੧੧ (14) 
(ਮਹਾਨਕੋਸ਼ “ਇਥੇ ਅਰਥ ਤੋ? ਕਰਦਾ ਹੈ) 
(3) ਤਾਂ 
“ਜੋਗੀ ਤ ਆਸਣੁ ਕਰਿ ਬਹੈ ਮੁਲਾ ਬਹੈ ਮੁਕਾਮਿ। ” 
-ਸਿਰੀ ੧, ਅਸ ੧੭, ੨:੧ (64) 
“ਨਾਨਕ ਬਖਸੇ ਬਖਸੀਅਹਿ ਨਾਹਿ ਤ ਪਾਹੀ ਪਾਹਿ। ” 
-ਮਾਝ ੧, ਵਾਰ ੨੪ਸ, ੧, ੧:੩ (149) 
(4) ਤੇ, ਅਤੇ 
“ਆਵਣੁ ਤ ਜਾਣਾ ਤਿਨਹਿ ਕੀਆ ਜਿਨਿ ਮੇਦਨਿ ਸਿਰਜਿਆ। ”” 
-ਬਿਹਾ ੫, ੧, ੧:੩ (542) 
“ਦੁਸਮਨੁ ਤ ਦੁਖੁ ਨ ਲਗੈ ਮੁਲੇ ਪਾਪੁ ਨੇੜਿ ਨ ਆਵਏ । ” 
੍‌੍ ੍‌੍ -ਵਡ ੧, ਛੰਤ ੨, ੪:੫ (567) 
(5) ਕੇਵਲ, ਸਿਰਫ 
“£ਜਪਹਿ ਤ ਸਾਚਾ ਏਕੁ ਮੁਰਾਰੇ । ” 
-ਵਡ ੧, ਛੰਤ ੨, ੫:੩ (567) 
“ਜਪਹੁ ਤ ਏਕੋ ਨਾਮਾ। ” 
-ਸੂਹੀ ੧, ੧, ੧“:੧ (728) 


-ਆਸਾ ੪, ਸੋਪੁ ੨, ੧":੨ (11) 
“ਤਉ ਭਾਣਾ ਤਾਂ ਤ੍ਰਿਪਤਿ ਅਘਾਇ ਰਾਮ। ” 
-ਵਡ ੫. ਛੰਤ ੧, ੩:੧ (577) 
(2) ਤਾਂ, ਤਦ 
“ਕਰਿ ਚਾਨਣੁ ਸਾਹਿਬ ਤਉ ਮਿਲੈ। ” 
-ਸਿਰੀ ੧, ੩੩, ੨":੨ (25) 
“ਨਾਨਕ ਤਉ ਮੋਖੰਤਰੁ ਪਾਹਿ। ” 
-ਆਸਾ ੧, ਵਾਰ ੧੩ਸ, ੧, ੨੬ (470) 


(3) ਤੂੰ, ਤੈ” ਨੇ 
“ਜੋ ਤਉ ਕੀਨੇ ਆਪਣੇ ਤਿਨਾ ਕੂੰ ਮਿਲਿਓਹਿ। ” 


-ਸਿਰੀ ੫, ਛੰਤ ੩, ੪੩:੧ (81) 
“ਜੀਉ ਮਹਿੰਜਾ ਤਉ ਮੋਹਿਆ ਕਦਿ ਪਸੀ ਜਾਨੀ ਤੋਹਿ। ” 
-ਮਾਰੂ ੫, ਵਾਰ ੨ਸ, ੫, ੧:੨ (1094) 
(4) ਤੇਰੀ 
“ਤਉ ਕੁਦਰਤਿ ਕੀਮਤਿ ਨਹੀ ਪਾਇ। ”” 
-ਗਉਂ ੧, ੩, ੧":੨ (152) 
“ਤਉ ਕਿਰਪਾ ਤੇ ਮਾਰਗੁ ਪਾਈਐ। ” 
-ਗਉ ੫, ੮੩. ੧:੧ (180) 





2007 


“ਤਉ ਕਾਰਣਿ ਸਾਹਿਬਾ ਰੰਗਿ ਰਤੇ। (ਤੇਰੇ ਸਦਕਾ)” 
-ਆਸਾ ੧, ੩੩, ੧":੧ (358) 
(5) ਉਸ, ਤਿਸ 
“ਤਉ ਗੁਣ ਪਛਾਣਹਿ ਤਾ ਪ੍ਰਭੁ ਜਾਣਹਿ ਗੁਣਹ ਵਸਿ ਅਵਗਣ ਨਸੈ। ? 
-ਆਸਾ ੧, ਛੰਤ ੧, ੨:੪ (436) 
“ਜਾ ਕੈ ਪਰੇਮਿ ਪਦਾਰਥੁ ਪਾਈਐ ਤਉ ਚਰਣੀ ਚਿਤੁ ਲਾਈਐ । ? 
-ਤਿਲੰ ੧, ੪, ੩:੩ (722) 
(6) ਤਾਂ 
“ਸਕਰ ਖੰਡੁ ਮਾਇਆ ਤਨਿ ਮੀਠੀ ਹਮ ਤਉ ਪੰਡ ਉਚਾਈ ਰੇ। ” 
-ਗਉ ੧, ੧੬, ੨੧੧ (156) 
“ਉਆ ਕਾ ਮਰਮੁ ਓਹੀ ਪਰੁ ਜਾਨੈ ਓਹੁ ਤਉ ਸਦਾ ਅਬਿਨਾਸੀ। ” 
-ਗਉ ਕਬ, ੫੨, ੪:੨ (334) 
“ਤਉ ਭੀ ਮੇਰਾ ਮਨੁ ਨ ਪਤੀਆਰਾ। ” 
-ਆਸਾਂ ੫, ੧੧, ੧੨ (373) 
“ਮੈ ਤਉ ਮੋਲਿ ਮਹਗੀ ਲਈ ਜੀਅ ਸਟੈ। ” 
-ਧਨਾ ਰਵਿ, ੨, ੧":੨ (694) 
(7) ਤਾਂ ਵੀ, ਫਿਰ ਵੀ 
“ਤਉ ਨ ਪੁਜਹਿ ਹਰਿ ਕੀਰਤਿ ਨਾਮਾ। ” 
-ਗੋੱਡ ਨਾਮ ੧, ੧":੧ (873) 
(8) ਤੇਰੇ ਕੋਲ 
“ਤਉ ਮੈ ਆਇਆ ਸਰਨੀ ਆਇਆ। ” 
-ਸੂਹੀ ੫, ੪੬, ੧":੧ (746) 
ਤਉਕਿਆ---- ਛਿੜਕਿਆ, ਤ੍ਰੱਕਿਆ 
“ਬਲਤੋ ਜਲਤੋ ਤਉਕਿਆ ਗੁਰ ਚੰਦਨੁ ਸੀਤਲਾਇਓ। ”” 
-ਗਉ ੫. ੧੪, ੧:੧ (241) 
(ਅ. (ਤੌਕ) ਲੋਹੇ ਦਾ ਪਟਾ ਜੋ ਕੈਦੀਆਂ ਦੇ ਗਲੇ ਵਿਚ ਪਾਂਦੇ ਹਨ 
“ਤੇਰੇ ਗਲਹਿ ਤਉਕੁ ਪਗ ਬੇਰੀ । ” 
-ਗਉ ਕਬ, ੫, ੨:੧ (655) 


'ਆਸਾ ਕਬ, ੩੪, ੩:੧ (484) 


“ਡੀਗਨ ਡੋਲਾ ਤਊ ਲਉ ਜਉ ਮਨ ਕੇ ਭਰਮਾ।” 


-ਆਸਾ ੫, ੧੧੯, ੧:੧ (400) 
(2) ਤਾਂ ਭੀ 
“ਲੁੰਜਿਤ ਮੁੰਜਿਤ ਮੋਨਿ ਜਟਾਧਰ ਅੰਤਿ ਤਊ ਮਰਨਾ। ” 

-ਆਸਾ ਕਬ, ੫, ੧:੨ (476) 


“ਕਉਰਾਪਨੁ ਤਊ ਨ ਜਾਈ। ” 





2008 


-ਸੋਰ ਕਬ, ੮, ੨੨ (656) 
(3) ਤੈਨੂੰ 
“ਸੂਕਰ ਕੂਕਰ ਜੋਨਿ ਭਰਮੇ ਤਊ ਲਾਜ ਨ ਆਈ। ” 
-ਧਨਾ ਕਬ, ੫. ੩੧ (692) 
(4) ਤੇਰੀਆ 
““ਸਹੀਆ ਤਉ ਅਸੰਖ ਮੰਵਹੁ ਹਭਿ ਵਧਾਣੀਆ। ” 
੍‌੍ -ਸੂਹੀ ੫, ਅਸ ੪, ੬:੧ (761) 
“ਨੀਹੁ ਮਹਿੰਜਾ ਤਊ ਨਾਲਿ ਬਿਆ ਨੇਹ ਕੂੜਾਵੇ ਡੇਖੁ । (ਤੇਰੇ) 
-ਮਾਰੂ ੫, ਵਾਰ ੧ਸ, ੫, ੨:੧ (1094) 


“ਪੜਿ ਭਾਂਡੇ ਜਿਨਿ ਆਵੀ ਸਾਜੀ ਚਾੜਣ ਵਾਹੈ ਤਈ ਕੀਆ। ”? 
ਮਹਾਨਕੋਸ਼ ਇਥੇ ਅਰਥ ਤਪਾਇਆ ਕਰਦਾ ਹੈ । 
-ਆਸਾਂ ੧, ਪਟੀ ੭੧੨ (432) 
“ਅਜਰਾਈਲੁ ਫਰੇਸਤਾ ਹੋਸੀ ਆਇ ਤਈ। ” (ਤਿਆਰ ਮੁਕਰਰ) 
-ਰਾਮ ੩, ਵਾਰ ੧੩ਸ, ੧, ੨:੪ (953) 


ਤਈਆਰੁ ---- ਤਿਆਰ 
“ਲੈ ਲੈ ਦਾਤ ਪਹੁਤਿਆ ਲਾਵੇ ਕਰਿ ਤਈਆਰੁ । ” 
-ਸਿਰੀ ੫, ੭੪, ੨੧੨ (43) 


“ਜਸ ਓਹੁ ਹੈ ਤਸ ਲਖੈ ਨ ਕੋਈ। ” 

-ਗਉ ਕਬ, ਬਾਅ, ੨:੪ (340) 
(2) ਤਿਸ ਦਾ, ਉਸ ਦਾ 
“ਜਸ ਅਦੇਖਿ ਤਸ ਰਾਖਿ ਬਿਚਾਰਾ। ? 

-ਗਉ ਕਬ, ਬਾਅ ੨੪੨ (341) 
(ਸੰ.) (1) ਚੋਰ 
“ਵੇਮੁਖ ਹੋਇ ਰਾਮ ਤੇ ਜਿਉ ਤਸਕਰ ਉਪਰਿ ਸੂਲਿ। ” 

-ਗਉ ੫. ਵਾਰ ੭ਸ, ੫, ੨੨ (319) 

“ਤਸਕਰ ਪੰਚ ਸਬਦਿ ਸੰਘਾਰੇ। (ਭਾਵ ਕਾਮਾਦਿਕ ਚੋਰ) 

-ਰਾਮ ੧, ਅਸ ੩, ੫:੨ (904) 


ਹੋਰ ਰੂਪ: 


ਤਸਕਰਹ- 
“ਜਿਤਤੇ ਬਿਸੂ ਸੰਸਾਰਹ ਨਾਨਕ ਵਸ੍ਹੰ ਕਰੋਤਿ ਪੰਚ ਤਸਕਰਹ। ” 
-ਸਸ ੫, ੨੯:੫ (1356) 
ਤਸਕਰਾ- 
““ਖੀਨ ਭਏ ਸਭਿ ਤਸਕਰਾਂ ਗੁਰਮੁਖਿ ਜਨੁ ਜਾਗੇ। ? 
-ਆਸਾ ੫, ੧੧੪, ੧੨ (399) 
ਤਸਕਰੁ- 





2009 


“ਘਰ ਮਹਿ ਅੰਮ੍ਰਿਤ ਤਸਕਰੁ ਲੇਈ। ”” 
-ਗਉ ੧, ਅਸ ੨, ੨:੧ (221) 
ਤਸਕਰੈ- 
“ਹਰਿ ਧਨੁ ਨਿਰਭਉ ਸਦਾ ਸਦਾ ਅਸਥਿਰੁ ਹੈ ਸਾਚਾ ਇਹੁ ਹਰਿਧਨੁ ਅਗਨੀ ਤਸਕਰੈ 
ਪਾਣੀਐ ਜਮਦੂਤੈ ਕਿਸੈ ਕਾ ਗਵਾਇਆ ਨ ਜਾਈ। ” 
-ਸੂਹੀ ੪, ੧0, ੪੨੧ (734) 
(2) ਠਗ 
“ਏਕੁ ਗਿਰਹੁ ਦਸ ਦੁਆਰ ਹੈ ਜਾ ਕੇ ਅਹਿਨਿਸਿ ਤਸਕਰ ਪੰਚ ਚੋਰ ਲਗਈਆ। ?” 
-ਬਿਲਾ ੪, ਅਸ ੧, ੨:੧ (833) 
ਹੋਰ ਰੂਪ: 
ਤਸਕਰੁ- 
“ਇਸੁ ਧਨ ਕਉ ਤਸਕਰੁ ਜੋਹਿ ਨ ਸਕਈ ਨ ਉਚਕਾ ਲੈ ਜਾਇ। ”? 
-ਗੁੂਜ ੩, ਵਾਰ ੭ਸ, ੩, ੨੨ (511) 
(ਅ. ਤਸ਼ਬੀਹ) ਮਾਲਾ ਜਿਸ ਦੇ 101 ਮਨਕੇ ਹੁੰਦੇ ਹਨ 
“ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ । ” 
-ਮਾਝ ੧, ਵਾਰ ੭ਸ, ੧, ੧:੪ (140) 


(ਅ. ਤਸ਼ਵੀਸ਼) ਘਬਰਾਹਟ, ਸੋਚ, ਚਿੰਤਾ 
“ਨਾ ਤਸਵੀਸ ਖਿਰਾਜੁ ਨ ਮਾਲੂ। ” 
-ਗਉ ਰਵਿ, ੨, ੧:੩ (345) 


“ਨਿਹਫਲੰ ਤਸਿ ਜਨਮਸਿ ਜਾਵਤੁ ਬੁਹਮ ਨ ਬਿੰਦਤੇ । ”” 
-ਮਾਝ ੧, ਵਾਰ ੨੩ਸ, ੨, ੨੧ (148) 


ਜਰ੍ਹਾ/ਥੋੜਾ/ਤਨਿਕ ਵੀ 


-ਗਊ ੫, ਬਾਅ ੨੯:੪ (256) 


“ਜੋ ਜਾਨਹਿ ਤੂੰ ਅਪੁਨੇ ਕਾਜੈ ਸੋ ਸੰਗਿ ਨ ਚਾਲੈ ਤੇਰੈ ਤਸੂਆ। ” 
-ਗਉ ੫, ੧੨੭", ੧:੧ (206) 


“ਨਿਹਫਲੰ ਤਸ੍ ਜਨਮਸੁ ਜਾਵਦ ਬ੍ਰਹਮ ਨ ਬਿੰਦਤੇ। ” 


-ਸਸ ੧, ੨੧ (1353) 


“ਪੰਕਜੁ ਮੋਹ ਪਗੁ ਨਹੀ ਚਾਲੈ ਹਮ ਦੇਖਾ ਤਹ ਡੁਬੀਅਲੇ । ? 

ਆਸਾ ੧, ਸੋਪੁ ੩, ੧:੨ (12) 
(2) ਉਸ 
“ਲਪਟਿ ਰਹਿਓ ਤਹ ਅੰਧ ਅੰਧਾਰੁ । ? 





2010 


-ਗਉ ੫. ਸੁਖ ੫, ੩:੬ (268) 
“ਤਹ ਬਿਖੜੇ ਥਾਨ ਅਨਿਕ ਖਿੜ ਕੀਆ। ” (ਉਸ ਬਿਖੜੇ ਥਾਂ) 
-ਰਾਮ ੫, ੧੨, ੪:੨ (886) 
“ਸੁੰਨ ਸਮਾਧਿ ਗੁਫਾ ਤਹ ਆਸਨੁ। ” (ਉਨ੍ਹਾਂਦਾ) 
-ਰਾਮ ੫. ੩੫, ੩੧ (894) 


-ਗਉ ੫. ਸੁਖ ੨੧, ੪:੨੧੪ (291) 
“ਤਹ ਬੇਦ ਕਤੇਬ ਕਹਾ ਕੋਊ ਚੀਨ। ” 
-ਗਉ ੫. ਸੁਖ ੨੧, ੫:੪ (291) 


“ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲ ਦਾਨੀ । ” 

-ਤਿਲੰ ੧, ੧, ੧":੧ (721) 
(1) ਉਸ ਥਾਂ, ਉਥੇ 
“ਜਹ ਸਤਿਗੁਰੁ ਤਹਾ ਹਉਮੈ ਸਬਦਿ ਜਲਾਈ। ” 

-ਗਉਂ ੩, ੨੮, ੨:੩ (160) 


ਹੋਰ ਰੂਪ: 


ਤਹਾਂ 
“ਨਾਨਕ ਬਧਾ ਘਰੁ ਤਹਾਂ ਜਿਥੈ ਮਿਰਤੁ ਨ ਜਨਮੁ ਜਰਾ। ”? 
-ਸਿਰੀ ੫, ੭੬, ੪੩ (44) 
(2) ਉਸ ਨਾਲ 
“ਛਾਡਿ ਛਾਡਿ ਸਗਲੀ ਗਈ ਮੂੜ ਤਹਾ ਲਪਟਾਹਿ। ” 
-ਗਉ ੫. ਬਾਅ ੧੯:੬ (254) 


“ਨਾਨਕ ਮਨ ਹੀ ਮੰਝਿ ਰੰਗਾਵਲਾ ਪਿਰੀ ਤਹਿਜਾ ਨਾਉ। ? 
-ਮਾਰੂ ੫, ਵਾਰ ੧੧ਸ, ੫, ੧:੨ (1098) 


“ਜੇ ਭੁਲੀ ਜੇ ਚੁਕੀ ਸਾਈ” ਭੀ ਤਹਿੰਜੀ ਕਾਢੀਆ। ” 
-ਸੂਹੀ ੫, ਅਸ ੪, ੧:੧ (761) 


(1) ਉਸੇ ਥਾਂ, ਉਥੇਹੀ 
“ਤਹੀ ਨਿਰੰਜਨੁ ਰਹਿਆ ਸਮਾਈ। ”” 
-ਗਉ ੧, ਅਸ ੨, ੭੨ (221) 
(2) ਤਦ ਹੀ, ਤਦੋ” ਹੀ 
“ਜਹ ਪਭ ਸਿਮਰੇ ਤਹੀ ਮਨੁ ਮਾਨਿਆ। ” 
-ਗਉ ੧, ਅਸ ੯, ੧:੩ (224) 





2011 


(3) ਉਥੇ 
“ਚਮਕਾਰ ਬੀਜੁਲ ਤਹੀ । ”” 
-ਸੋਰ ਨਾਮ, ੧, ੩:੨ (657) 
(4) ਉਸੇ ਨਾਲ 
“ਜੋ ਤੂ ਦੇਹਿ ਤਹੀ ਇਹੁ ਤ੍ਰਿਪਤੈ ਆਨ ਨ ਕਤਹੂ ਧਾਵਉ। ” 
=ਟੋਡੀ ੫, ੫, ੨੨ (713) 
(5) ਉਸ ਨੂੰ 
“ਜੇ ਘਰਿ ਹੋਂਦੈ ਮੰਗਣਿ ਜਾਈਐ ਫਿਰਿ ਓਲਾਮਾ ਮਿਲੈ ਤਹੀ। ”” 
-ਰਾਮ ੧, ਅਸ ੧, ੮:੨ (903) 


“ਸਰਬ ਚਿੰਤ ਤੁਝੁ ਪਾਸਿ ਸਾਧ ਸੰਗਤਿ ਹਉ ਤਕਉ । (ਭਾਵ ਲੈਦਾ ਹਾਂ ਸਾਧ ਸੰਗਤ 


-ਸਵ ੩, ੧੮੨ (1395) 


“ਸਾਝ ਬਿਹਾਗ ਤਕਹਿ ਆਗਾਸੁ । 

-ਗਉ ੧, ੬, ੩:੩ (152) 
“-ਤਕਹਿ ਨਾਰਿ ਪਰਾਈਆ ਲੁਕਿ ਅੰਦਰਿ ਠਾਣੀ। (ਟਕ ਲਾ ਕੇ ਵੇਖਣਾ) 

-ਗਉ ੪, ਵਾਰ ੨੭੨ (315) 
(ਅ.ਤਕਬੀਰ) ਰਬ ਦੀ ਵਡਿਆਈ ਕਰਕੇ ਉਸ ਨੂੰ ਯਾਦ ਕਰਨਾ, ਮ੍ਰਿਤ ਸਰੀਰ ਤੇ 
“ਰਾਮ ਨਾਮ ਸਤ” ਦੀ ਧੁਨੀ ਅਥਵਾ ਕਲਮਾ ਪੜਨਾ ਭਾਵ ਮ੍ਰਿਤਕ ਪ੍ਰਾਣੀ ਲਈ 
ਪ੍ਰਾਰਥਨਾ, ਉਹ ਨਮਾਜ਼ ਜੋ ਮੁਰਦੇ ਨੂੰ ਦਫਨ ਕਰਨ ਲਗਿਆਂ ਪੜ੍ਹਦੇ ਹਨ 
“ਆਖਿਰ ਬਿਅਫਤਮ ਕਸ ਨ ਦਾਰਦ ਚੂੰ ਸਵਦ ਤਕਬੀਰ। ” 

-ਤਿਲੰ ੧, ੧, ੨੨ (721) 


-ਮਾਝ ੩, ਅਸ ੩, ੧:੨ (110) 


“ਇਕ ਰਤੀ ਬਿਲਮ ਨ ਦੇਵਨੀ ਵਣਜਾਰਿਆ ਮਿਤ੍ਰਾ ਓਨੀ ਤਕੜੇ ਪਾਏ ਹਾਥ । ? 
-ਸਿਰੀ ੫, ਪਹ ੪, ੫੨ (78) 


“ਘਰਿ ਆਪਨੜੈ ਖੜੀ ਤਕਾ ਮੈ ਮਨਿ ਚਾਉ ਘਨੇਰਾ ਰਾਮ। (ਭਾਵ ਉਡੀਕਾਂ) 
-ਸੂਹੀ ੧, ਛੰਤ ੩, ੧:੨ (764) 


“ਹਉ ਆਇਆ ਦੂਰਹੁ ਚਲਿ ਕੈ ਮੈ ਤਕੀ ਤਉ ਸਰਣਾਇ ਜੀਉ।” 
-ਸੂਹੀ ੫, ਕੁਚ ੩:੫ (763) 
(“ਮਹਾਨਕੋਸ਼” ਇਥੇ ਅਰਥ ਵਿਚਾਰੀ ਨਿਸਰਿਤ ਕੀਤੀ ਕਰਦਾ ਹੈ) 





2012 


“ਤੂੰ ਮੇਰੀ ਓਟ ਤੂੰ ਹੈ ਮੇਰਾ ਤਕੀਆ। ” 


-ਗਉ ੫, ੮੭, ੩:੪ (181) 
ਹੋਰ ਰੂਪ: 
ਤਕੀਐ- 
“ਗੁਰ ਕੈ ਤਕੀਐ ਨਾਮਿ ਅਧਾਰੇ। ” (ਆਸਰੇ) 


-ਮਾਝ ੩, ਅਸ ੧੫, ੩੨ (118) 


“ਵਿਣੁ ਰਾਸੀ ਵਾਪਾਰੀਆ ਤਕੇ ਕੁੰਡਾ ਚਾਰਿ। (ਭਾਵ ਖੁਆਰ ਹੁੰਦਾ ਹੈ) 
-ਸਿਰੀ ੧, ਅਸ ੬, ੨:੧ (56) 


-ਮਾਰੂ ੧, ਸੋਲਾ ੩, ੨੨ (1022) 


“ਦੁਇ ਕਰ ਜੋੜਿ ਖੜੀ ਤਕੈ ਸਚੁ ਕਹੈ ਅਰਦਾਸਿ। ”(ਤਕਦੀ ਹੈ, ਤਾਂਘ ਨਾਲ ਵੇਖਦੀ 
ਹੈ) 

-ਸਿਰੀ ੧, ਅਸ ੨, ੨੨ (54) 
(ਅ. ਤਖ਼ਤ) ਰਾਜ/ਸਿੰਘਾਸਣ 


-ਆਸਾ ੧, ਅਸ ੧, ੬੨ (411) 


“ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ। (ਤਖਤ ਤੇ) 
-ਸਿਰੀ ੧, ੧, ੪:੧ (14) 
“ਮੇਰੇ ਠਾਕੁਰ ਪੂਰੈ ਤਖਤਿ ਅਡੋਲੁ। ” (ਰਾਜ ਸਿੰਘਾਸਨ) 
-ਸਿਰੀ ੧, ੯, ੧":੧ (17) 
“ਕਰਸਨਿ ਤਖਤਿ ਸਲਾਮੁ ਲਿਖਿਆ ਪਾਵਸੀ। (ਰਾਜ ਸਿੰਘਾਸਨ ਭਾਵ ਰਾਜੇ) 
-ਮਾਝ ੧, ਵਾਰ ੧੧:੮ (143) 
“ਵਜਹੁ ਗਵਾਏ ਆਪਣਾ ਤਖਤਿ ਨ ਬੈਸਹਿ ਸੇਇ। (ਉਚੀ ਪਦਵੀ) 
-ਰਾਮ ੧, ਓਅੰ ੪੫:੬ (936) 
ਤਖਤੁ- 
“-ਤਖਤੁ ਸਭਾ ਮੰਡਨ ਦੋਲੀਚੇ । ”” 
-ਗਉ ੫, ੮੧, ੩:੧ (179) 
“ਝਲੈ ਸੁ ਛਤੁ ਨਿਰੰਜਨੀ ਮਲਿ ਤਖਤੁ ਬੈਠਾ ਗੁਰ ਹਟੀਐ । ”(ਗੱਦੀ) 
-ਰਾਮ ਬਸ, ਵਾਰ ੨:੩ (966) 
“ਸਾਚੀ ਨਗਰੀ ਤਖਤੁ ਸਚਾਵਾ। ” (ਹਿਰਦੇ ਰੂਪੀ ਤਖਤ) 
-ਮਾਰੂ ੧, ਸੋਲਾ ੩, ੧੧:੧ (1023) 





2013 


ਤਖਤੈ- 
“ਤਖਤਿ ਬਹੈ ਤਖਤੈ ਕੀ ਲਾਇਕ। ” (ਤਖਤ ਦੇ) 
-ਮਾਰੂ ੩, ਸੋਲਾ ੧੮, ੧੪:੧ (1039) 
“ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ। ? 
-ਮਾਰੂ ੩, ਵਾਰ ੬:੧ (1088) 
ਧਾਗਾ, ਡੋਰੀ, ਹੋਰ ਵੇਖੋ ਤਗਿ”, ਤਗੁ ” 
“ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ। (ਭਾਵ ਜਨੇਊ) 
-ਆਸਾ ਕਬ, ੨, ੧:੧ (475) 
ਤੰਗੀ, ਤਕਲੀਫ, ਵੇਖੋ ““ਤੰਗੀਐ” 
“ਸਿਮਰਿ ਸਿਮਰਿ ਸੁਆਮੀ ਮਨੁ ਜੀਵੈ ਪੰਚ ਦੂਤ ਤਜਿ ਤੰਗਨਾ। ” 
-ਮਾਰੂ ੫, ਸੋਲਾ ੯, ੪:੩ (1080) 
ਧਾਗਾ ਭਾਵ ਜਨੇਊ, ਹੋਰ ਵੇਖੋ “ਤਗ”, _“ਤਗੁ 
“ਨਾਨਕ ਤਗੁ ਨ ਤੁਟਈ ਜੇ ਤਗਿ ਹੋਵੈ ਜੋਰੁ। ? 
-ਆਸਾ ੧, ਵਾਰ ੧੫ਸ, ੧, ੨੬ (471) 


-ਗੂਜ ੫, ਵਾਰ ੨:੭ (518) 


“ਵਿਣੁ ਨਾਂਵੈ ਕੂੜਿਆਰੁ ਅਉਖਾ ਤੰਗੀਐ। ” 


-ਮਲਾ ੧, ਵਾਰ ੨੩:੨ (1288) 
ਧਾਗਾ, ਡੋਰੀ ਭਾਵ ਜੰਵੂ 
“ਨਾਨਕ ਸਚੇ ਨਾਮ ਬਿਨੁ ਕਿਆ ਟਿਕਾ ਕਿਆ ਤਗੁ । ” 
-ਆਸਾ ੧, ਵਾਰ ਦਸ, ੧, ੧੯ (467) 


“ਧਰਮੁ ਧੀਰਾ ਕਲਿ ਅੰਦਰੇ ਇਹੁ ਪਾਪੀ ਮੂਲਿ ਨ ਤਗੈ। ” 
-ਮਾਰੂ ੫. ਵਾਰ ੧੧:੨ (1098) 
---- ਕਟਵਾਉਣਾ, ਛਿਲਾਉਣਾ 
“ਨਾ ਸਤਿ ਰੁਖੀ ਬਿਰਖੀ ਪਥਰ ਆਪੁ ਤਛਾਵਹਿ ਦੁਖ ਸਹਹਿ। ” 
-ਰਾਮ ੩, ਵਾਰ ੧੨ਸ, ੧, ੧:੩ (952) 


“ਮੇਰ ਤੇਰ ਤਜਉ ਅਭਿਮਾਨਾ ਸਰਨਿ ਸੁਆਮੀ ਕੀ ਪਰਤ। ” 
-ਦੇਵ ੫, ੩, ੧":੨ (529) 
“ਏਕਾ ਓਟ ਤਜਉ ਬਿਖੁ ਕਾਮੀ ।  (ਛੱਡ/ਤਿਆਗ ਦਿਆਂ) 
-ਮਾਰੂ ੫, ਸੋਲ ੯, ੩:੨ (1080) 
ਹੋਰ ਰੂਪ: 





2014 


ਤਜਹਿ- 
“ਜਉ ਤਨੁ ਕਾਸੀ ਤਜਹਿ ਕਬੀਰਾ ਰਮਈਐ ਕਹਾ ਨਿਹੋਰਾ। ”(ਤਿਆਗੇ) 
-ਧਨਾ ਕਬ, ੩, ੧":੨ (692) 


ਤਜਹੁ- 
“ਪੰਡਿਤ ਹਰਿ ਪੜੁ ਤਜਹੁ ਵਿਕਾਰਾ” (ਤਿਆਗੋ, ਛਡੋ) 
-ਗਉਂ ੩, ਅਸ ੨, ੧":੧ (229) 


“ਸੰਸਾਰ ਕਾਮ ਤਜਣੰ ਨਾਨਕ ਗੋਬਿੰਦ ਰਮਣੰ ਸਾਧ ਸੰਗਮਹ। ? 
-ਗਾਥਾ ੫, ੧0੨ (1360) 
ਹੋਰ ਰੂਪ: 
ਤਜਣਾ- 
“ਜਿਸੁ ਸਿਮਰਤ ਦੁਖ ਬੀਸਰਹਿ ਪਿਆਰੇ ਸੋ ਕਿਉ ਤਜਣਾ ਜਾਇ। ?” 
(ਛੱਡਣ ਹੁੰਦਾ, ਤਿਆਗਿਆ ਜਾਂਦਾ ਹੈ) 
ਆਸਾ ੫. ਬਿਰ ੧, ੨੧ (431) 


“ਸੁਆਮੀ ਕੋ ਗ੍ਰਿਹਿ ਜਿਉ ਸਦਾ ਸੁਆਨ ਤਜਤ ਨਹੀ ਨਿਤ। ”” 

-ਸਲੋ ੯, ੪੫2੧ (1428) 
ਹੋਰ ਰੂਪ: 
ਤਜੰਤ- 
“ਦ੍ਰਿੜੰਤ ਨਾਮੰ ਤਜੰਤ ਲੋਭੰ। (ਛਡਣਾ, ਤਿਆਗਣਾ) 

-ਸਸ ੫, ੧0੨ (1354) 
ਤਜੰਤਿ- 
“ਮਿਤ੍ਰੰ ਤਜੰਤਿ ਸੰਤੁ ਦ੍ਿੜੰਤਿ ਅਨਿਕ ਮਾਯਾ ਬਿਸੀਰਨਹ। ” (ਤਜਨ ਨਾਲ) 

-ਸਸ ੫, ੪੯:੨ (1358) 


“ਜਿਉ ਅੰਧੇਰੈ ਦੀਪਕੁ ਬਾਲੀਐ ਤਿਉ ਗੁਰ ਗਿਆਨਿ ਅਗਿਆਨੁ ਤਜਾਇ। ”” 
-ਸਿਰੀ ੩, ੬੪, ੨:੪ (39) 


(2) ਛਡ ਦੇਹ 
“ਮਨ ਕਰਹਲਾ ਤੂੰ ਮੀਤੁ ਮੇਰਾ ਪਾਖੰਡੁ ਲੋਭੁ ਤਜਾਇ। ” 
-ਗਉ ੪, ਕਰ ੧, ੬:੧ (234) 
ਹੋਰ ਰੂਪ: 
ਤਜਾਇਆ- 
“ਬਾਣੀ ਬੂਹਮਾ ਵੇਦੁ ਧਰਮੁ ਦ੍ੜਹੁ ਪਾਪ ਤਜਾਇਆ ਬਲਿਰਾਮ ਜੀਉ। ” (ਛਡਿਆ) 
-ਸੂਹੀ ੪, ਛੰਤ ੨, ੧:੨ (773) 
ਤਜਾਇਣ- 





2015 


“ਦੂਖ ਰੋਗ ਸੋਗ ਸਭਿ ਬਿਨਸੇ ਗੁਰ ਪੂਰੇ ਮਿਲਿ ਪਾਪ ਤਜਾਇਣ। ”(ਛੱਡ ਦਿਤੇ ਜਾਂਦੇ 
ਹਨ) 

-ਸੂਹੀ ੫, ੩੪, ੧":੨ (744) 
ਤਜਾਏ- 
“ਕਾਮੁ ਕ੍ਰੋਧੁ ਅੰਹਕਾਰੁ ਤਜਾਏ ਤਿਸੁ ਜਨ ਕਉ ਉਪਦੇਸੁ ਨਿਰਮਾਲਕਾ। ”” 
(ਛਡਾਉਦਾ ਹੈ) 

-ਮਾਰੂ ੫, ਸੋਲਾ ੧੩, ੧੪੩ (1085) 

“ਚਰਨ ਲੁਭਾਏ ਆਨ ਤਜਾਏ। ” (ਤਿਆਗਿਆ ਹੈ) 

-ਕਾਨ ੫, ੪੬, ੨੧ (1307) 


“ਬੇਦ ਬਾਣੀ ਸਹਿਤ ਬਿਰੰਚਿ ਜਸੁ ਗਾਵੈ ਜਾ ਕੋ ਸਿਵ ਮੁਨਿ ਗਹਿ ਨ ਤਜਾਤ ਕਬਿਲਾਸ 


-ਸਵ ੪, ਮਥੁ ੫:੨ (1404) 


-ਸੂਹੀ ੫, ੧੮, ੩:੧ (740) 


ਤਜਾਵਹਿ ---- ਦੂਰ ਕਰੇ, ਛਡੇ 
“ਸਿਮਰਿ ਸਿਮਰਿ ਸੁਆਮੀ ਪੁਭੁ ਅਪਨਾ ਸਗਲੇ ਪਾਪ ਤਜਾਵਹਿ ਰਾਮ। ” 
-ਸੂਹੀ ੫, ੭, ੧੨ (781) 
ਹੋਰ ਰੂਪ: 
ਤਜਾਵਹੁ- 
“ਸਭ ਕੀ ਰੇਨ ਹੋਇ ਮਨੁ ਮੇਰਾ ਅਹੰਬੁਧਿ ਤਜਾਵਹੁ । (ਛਡਵਾ ਦੇਵੋ) 
-ਕੇਦਾ ੫, ੬, ੨੧ (1120) 
ਤਜਾਵਣਾ- 
“ਭਗਤ ਦਇਆ ਤੇ ਬੁਧਿ ਪਰਗਾਸੈ ਦੁਰਮਤਿ ਦੂਖ ਤਜਾਵਣਾ। ” 
-ਮਾਰੂ ੫, ਅਸ ੫, ੩:੧ (1018) 
ਤਜਾਵੈ- 
“ਆਲ ਜਾਲ ਭੂਮ ਮੋਹ ਤਜਾਵੈ ਪ੍ਰਭ ਸੇਤੀ ਰੰਗੁ ਲਾਈ । ”(ਛੁਡਾ ਦੇਦਾ ਹੈ) 
-ਗੂਜ ੫, ੧੭, ੧੧ (449) 
(1) ਤਿਆਗ/ਛੱਡ ਕੇ 
“ਬਿੰਥੇ ਬਿਕਾਰ ਦੁਸਟ ਕਿਰਪਾ ਕਰੇ ਇਨ ਤਜਿ ਆਤਮੈ ਹੋਇ ਧਿਆਈ। ”” 
-ਸਿਰੀ ੧, ੨੬, ੨:੧ (23) 
(2) ਛਡ/ਤਿਆਗ ਦੇ, ਛੱਡੋ, ਤਿਆਗੋ 
“ਮੇਰੇ ਮਨ ਤਜਿ ਨਿੰਦਾ ਹਉਮੈ ਅਹੰਕਾਰੁ । ? 
-ਸਿਰੀ ੩, ੪੨, ੧":੧ (29) 


ਹੋਰ ਰੂਪ: 
ਤਜਿਓ- 





2016 


“-ਤਨਨਾ ਬੁਨਨਾ ਸਭੁ ਤਜਿਓ ਹੈ ਕਬੀਰ। ” (ਤਿਆਗ ਦਿਤਾ, ਛੱਡ ਦਿਤਾ) 
-ਗੂਜ ਕਬ, ੨, ੧":੧ (524) 
“ਕਿਸੁ ਕਾਰਣਿ ਗ੍ਰਹਿ ਤਜਿਓ ਉਦਾਸੀ।  (ਤਿਆਗਿਆ/ਛੱਡਿਆ ਹੈ) 
-ਰਾਮ ੧, ਸਿਗੋ ੧੭:੧ (939) 
ਤਜਿਆ- 
“ਸੋਈ ਕਾਜੀ ਜਿਨਿ ਆਪੁ ਤਜਿਆ ਇਕੁ ਨਾਮੁ ਕੀਆ ਆਧਾਰੋ। ” (ਤਿਆਗਿਆ, 
ਛਡਿਆ) 
-ਸਿਰੀ ੧, ੨੮, ੩:੧ (24) 
ਤਜਿਐ- 
“ਤਜਿਐ ਅੰਨਿ ਨ ਮਿਲੈ ਗੁਪਾਲੂ। ” 
(ਤਿਆਗਨ ਨਾਲ) 
-ਗੋਂਡ ਕਬ, ੧੧, ੪:੨ (873) 
ਤਜੀ- 
““ਤਜੀ ਸਿਆਣਪ ਬਲ ਬੁਧਿ ਬਿਕਾਰ । (ਛੱਡ ਦਿਤੀ) 
-ਗਉ ੫, ੭੬, ੧:੩ (177) 
ਤਜੀਅ- 
-ਬਿਖੈ ਬਿਖੈ ਕੀ ਬਾਸਨਾ ਤਜੀਅ ਨਹ ਜਾਈ। ” 
-ਬਿਲਾ ਕਬ, ੩, ੨:੧ (855) 


ਤਜੀਅਹਿ- 
“ਆਠ ਪਹਰ ਗੁਨ ਗਾਈਅਹਿ ਤਜੀਅਹਿ ਅਵਰਿ ਜੰਜਾਲ। ”” 


-ਗਉ ੫. ਥਿਤੀ ੮ਸ:੧ (298) 
ਤਜੀਅਲੇ- 
੬ ਮੋਹੁ ਤਬ ਬਿਸਰਿ ਗਇਆ ਜਾਂ ਤਜੀਅਲੇ ਸੰਸਾਰੰ। ”(ਛਡੇਗਾ) 
-ਸਿਰੀ ਤਿਲੋ, ੨, ੩੨ (92) 
“ਨਾਨਕ ਤਜੀਅਲੇ ਅਵਰਿ ਜੰਜਾਲ।  (ਛੱਡ/ਤਿਆਗ ਦੇ) 
-ਗਉ ੫, ੧੨੧, ੪:੨ (190) 
ਤਜੀਐ- 
“ਮਾਨੁ ਮੋਹੁ ਬਿਕਾਰੁ ਤਜੀਐ ਅਰਪਿ ਤਨੁ ਧਨੁ ਇਹੁ ਮਨਾ। ”(ਛੱਡ ਦੇਈਏ) 
-ਬਿਹਾ ੫. ਛੰਤ ੪, ੨:੪ (544) 
ਤਜੀਲੇ- 
“ਤਜੀਲੇ ਬਨਾਰਸ ਮਤਿ ਭਈ ਥੋਰੀ। ” (ਤਿਆਗ/ਛੱਡ ਦਿਤਾ) 
-ਗਉ ਕਬ, ੧੫, ੧":੨ (326) 
ਤਜੁ- 
“ਰਵਿਦਾਸ ਦਾਸ ਉਦਾਸ ਤਜੁ ਭੂਮ ਤਪਨ ਤਪੁ ਗੁਰ ਗਿਆਨ । ”(ਛੱਡ) 
-ਆਸਾ ਰਵਿ, ੬, ੪:੧ (486) 
ਤਜੇ- 
“ਹਉਮੈ ਵਿਚਹੁ ਤਜੇ ਵਿਕਾਰ। ? (ਤਿਆਗੇ) 
-ਗਉ ੩, ੨੫, ੩:੪ (159) 
ਤਦ - 





2017 


“ਮਨ ਕੇ ਬਿਕਾਰ ਮਨਹਿ ਤਜੈ ਮਨਿ ਚੂਕੈ ਮੋਹੁ ਅਭਿਮਾਨੁ । (ਤਿਆਗ ਦੇਵੇ) 
-ਸਿਰੀ ੩, ੬੩, ੩:੧ (39) 
ਤਜ 
“ਕਾਮ ਕ੍ਰੋਧ ਲੋਭੁ ਮੋਹੁ ਤਜੋ। (ਤਿਆਗ ਦੇਵੈ) 
-ਗਉ ੫. ਅਸ ੧੩, ੬:੧ (241) 


“ਤਟ ਤੀਰਥ ਹਮ ਨਵ ਖੰਡ ਦੇਖੇ ਹਟ ਪਟਣ ਬਾਜਾਰਾ। ? 
-ਗਉ ੧, ੧੭, ੪:੧ (156) 


“ਨਾਨਕ ਸੇਵ ਅਪਾਰ ਦੇਵ ਤਟਹ ਖਟਹ ਬਰਤ ਪੂਜਾ ਗਵਨ ਭਵਨ ਜਾਤ੍ਹ ਕਰਨ ਸਗਲ 
ਫਲ ਪੁਨੀ। ”” 
-ਭੈਰ ੫, ੫੭, ੨੧੨ (1153) 


“ਤਟਨ ਖਟਨ ਜਟਨ ਹੋਮਨ ਨਾਹੀ ਡੰਡਧਾਰ ਸੁਆਉ। ”? 

-ਕਾਨ ੫. ੩੯, ੧:੧ (1306) 
(ਸੰ.) ਤਲਾ, ਸਰੋਵਰ 
“ਜੇ ਓਹੁ ਕੂਪ ਤਟਾ ਦੇਵਾਂਵੈ । ”” 

-ਗੋਂਡ ਰਵਿ, ੨, ੧:੩ (875) 


-ਆਸਾ ੧, ਵਾਰ ਦਸ, ੧, ੧:੧ (467) 
ਕਿਨਾਰੇ, ਕੰਢੇ 
“ਤਟਿ ਤੀਰਥਿ ਦਿਸੰਤਰਿ ਭਵੈ ਅਹੰਕਾਰੀ ਹੋਰੁ ਵਧੇਰੈ ਹਉਮੈ ਮਲੁ ਲਾਵਣਿਆ। ”? 
-ਮਾਝ ੩, ਅਸ ੧੨, ੩:੩ (116) 
ਫੈਲਾਉਣਾ, ਅੱਡਣਾ 
“ਅਹੰਕਾਰੀਆ ਨੋ ਦੁਖ ਭੁਖ ਹੈ ਹਥੁ ਤਡਹਿ ਘਰਿ ਘਰਿ ਮੰਗਾਇ। ” 
-ਗਉ ੪, ਵਾਰ ੭ਸ, ੪, ੨:੪ (303) 


ਹੋਰ ਰੂਪ: 
ਤਡਾਇਆ- 
“ਹਰਿ ਚੇਤਿ ਖਾਹਿ ਤਿਨਾ ਸਫਲੁ ਹੈ ਅਚੇਤਾ ਹਥ ਤਡਾਇਆ। ”(ਅੱਡਣਾ) 
-ਸਿਰੀ ੪, ਵਾਰ ੮:੫ (85) 


(ਸੰ.) ਪੁਤਰ 
“ਦੂੜਾ ਆਇਓਹਿ ਜਮਹਿ ਤਣਾ। (ਜਮ ਦਾ ਪੁੱਤਰ ਭਾਵ ਬੁਢਾਪਾ ਜਮਦੂਤ 
(ਦਰਪਣ) 

-ਸਿਰੀ ਤਿਲੋ, ੨, ੧":੧ (92) 





20168 


( ਮਹਾਨਕੋਸ਼ ਇਸ ਦੇ ਅਰਥ _ਗਰਜਦਾ ਹੋਇਆ ਕਰਦਾ ਹੈ) 


“ਨਾਨਕ ਕੂੜੈ ਕਤਿਐ ਕੂੜਾ ਤਣੀਐ ਤਾਣੁ । ” 
-ਸੂਹੀ ੩, ਵਾਰ ੧੪ਸ, ੧, ੧:੫ (790) 


-ਰਾਮ ੫, ੧੨, ੩੧੨ (886) 


“ਤਤ ਸਮਦਰਸੀ ਸੰਤਹੁ ਕੋਈ ਕੋਟਿ ਮੰਧਾਹੀ। ” 
-ਸਿਰੀ ੫, ੯੬, ੨੨ (51) 
ਕੋਸ਼ ਨੇ ਇਥੇ ਅਰਥ ਬ੍ਰਹਮ” ਕੀਤੇ ਹਨ 
ਲਿਉ 
(ਮਿਲਾਪ ਦੀ ਅਸਲੀਅਤ) 
-ਕਾਨ ੫, ੨੨, ੧੧੨ (1302) 
(2) ਭੂਤ, ਅਨਾਸਰ ਸਾਧਾਰਣ ਮੂਲ ਪਦਾਰਥ (ਕੋਸ਼) 
“ਨਾਨਕ ਤਤੁ ਤਤ ਸਿਉ ਮਿਲਿਆ ਪੁਨਰਪਿ ਜਨਮਿ ਨ ਆਹੀ।” 
-ਗਉ ੩, ੩੫, ੪:੨ (162) 
“ਇਆ ਤਤ ਲੇਹੁ ਸਰੀਰ ਬਿਚਾਰੀ। ” 
-ਗਉ ਕਬ, ੩੯, ੨:੨ (331) 


“ਇਹੁ ਮਨੁ ਪੰਚ ਤਤ ਕੋ ਜੀਉ। ? 


-ਗਉ ਕਬ, ਬਾਅ ੩੩੪੨ (342) 
(3) ਉਥੇ, ਉਧਰ ਤਤ੍ਰ 
“ਜਤ ਕਤ ਦੇਖਉ ਤਤ ਰਹਿਆ ਸਮਾਇ। ” 
-ਗਉ ੫, ੧੩੮, ੪:੧ (193) 
“ਦਸ ਦਿਸ ਖੋਜਤ ਮੈ ਫਿਰਿਓ ਜਤ ਦੇਖਉ ਤਤ ਸੋਇ।” 
-ਗਉ ੫, ਥਿਤੀ ੧0ਸ:੧ (298) 
(4) ਆਤਮ ਤਤ 
“ਤਉ ਤਤਹਿ ਤਤ ਮਿਲਿਆ ਸਚੁ ਪਾਵਾ। ”” 
-ਗਉ ਕਬ, ਬਾਅ ੨੨੪ (341) 
(5) ਤੁਰੰਤ, ਫੌਰਨ, ਤਤਕਾਲ ਦਾ ਸੰਖੇਪ 
“ਜੋ ਜੋ ਕਰੈ ਅਵਗਿਆ ਜਨ ਕੀ ਹੋਇ ਗਇਆ ਤਤ ਛਾਰ। ? 
-ਧਨਾ ੫, ੫੨, ੧:੨ (683) 
“ਨੈਨ ਸੁਵਨ ਸਰੀਰੁ ਸਭੁ ਹੁਟਿਓ ਸਾਸੁ ਗਇਓ ਤਤ ਘਾਟ । ”(ਤੁਰੰਤ) 
-ਸਾਰ ੫, ੧0੫, ੧":੨ (1224) 
(6) ਤਦ, ਤਦੋ 
“ਕਰਉ ਸੇਵਾ ਸਤਪੁਰਖ ਪਿਆਰੇ ਜਤ ਸੁਨੀਐ ਤਤ ਮਨਿ ਰਹਸਾਉ। ”? 
-ਕੇਦਾ ੫, ੪, ੧:੧ (1120) 
(7) ਨਿਚੋੜ, ਸਾਰ 





2019 


“ਸਗਲ ਤਤ ਮਹਿ ਤਤੁ ਗਿਆਨੁ । ” 
-ਬਸੰ ਪ, ੮, ੪:੧ (1182) 
(8) ਬੂਹਮ, ਹਰੀ 
“ਪਤੰਤਿ ਮੋਹ ਕੂਪ ਦੁਰਲਭ੍ਹ ਦੇਹੰ ਤਤ ਆਸੂਯੰ ਨਾਨਕ। ”(ਮਹਾਨਕੋਸ਼) ਇਥੇ ਅਰਥ 
“ਉਸ” ਕਰਦੇ ਹਨ) 
-ਸਸ ੫, ੩੧੫ (1354) 
“ਹਰਿ ਨਾਮ ਰਸਿਕੁ ਗੋਬਿੰਦ ਗੁਣ ਗਾਹਕੁ ਚਾਹਕੁ ਤਤ ਸਮਤ ਸਰੇ । (ਹਰਿ (ਤਤ) 
ਦਾ ਚਾਹੁਣ ਵਾਲਾ) 
-ਸਵ ੪, ਕਲ ੧:੧੨ (1396) 


(ਸੰ.) ਤੰਤ੍ , ਟੂਣੇ 
“ ਅਉਖਧ ਮੰਤ੍ਰ ਤੰਤ ਸਭਿ ਛਾਰੁ।” 
-ਗਉ ੫, ੧੪੯, ੩:੧ (196) 
(2) ਤਤ, ਅਸਲੀਅਤ 
“ਬਾਬਾ ਜੁਗਤਾ ਜੀਉ ਜੁਗਹ ਜੁਗ ਜੋਗੀ ਪਰਮ ਤੰਤ ਮਹਿ ਜੋਗੰ। (ਭਾਵ ਪੁਭੂ) 
-ਆਸਾ ੧; ੩੭, ੧":੧ (360) 
“ਪਰਮ ਤੰਤ ਮਹਿ ਰੇਖ ਨ ਰੂਪੁ । (ਭਾਵ ਹਰਿ) 
-ਰਾਮ ੩, ਵਾਰ ੧੨ਸ, ੧, ੨੬ (952) 
(3) ਜੀਵ, ਤਤ 
“ਤੰਤ ਕਉ ਪਰਮ ਤੰਤੁ ਮਿਲਿਆ ਨਾਨਕਾ ਬੁਧਿ ਪਾਈ। ” 
-ਪ੍ਰਭਾ ੧, ੪, ੪੩੨ (1328) 
(1) ਤਿਵੇ', ਉਸੇ ਤਰ੍ਹਾਂ 
“ਤਤਹ ਕੁਟੰਬ ਮੋਹ ਮਿਥ੍ਹਾ ਸਿਮਰੰਤਿ ਨਾਨਕ ਰਾਮ ਰਾਮ ਨਾਮਹ। ”” 
-ਸਸ ੫, ੩੦੨੨ (1356) 
(2) ਉਥੇ 
“ਜਤ ਕਤਹ ਤਤਹ ਦ੍ਰਿਸਟੰ ਸੂਰਗ ਮਰਤ ਪਯਾਲ ਲੋਕਹ। ” 
-ਸਸ ੫. ੩੬੯੧ (1357) 


-ਗਉ ਕਬ, ਬਾਅ ੨੨੪ (341) 


-ਗਉ ੫, ੯੭, ੧:੧ (185) 


ਤਤਕਾਲਿ- 
“ਗਲਾ ਉਪਰਿ ਤਪਾਵਸਿ ਨ ਹੋਈ ਵਿਸੁ ਖਾਧੀ ਤਤਕਾਲਿ ਮਰਿ ਜਾਏ। ” 
-ਗਉ ੪, ਵਾਰ ੧੫ਪਸ, ੪, ੧:੬ (308) 


ਤਤਕਾਲੇ- 





2020 


“ਕੂੜਿ ਕਪਟਿ ਬੰਚਿ ਨਿੰਮੁਨੀਆਦਾ ਬਿਨਸਿ ਗਇਆ ਤਤਕਾਲੇ। ” 
-ਆਸਾ ੫, ੪੨, ੪੧੧ (381) 


-ਗੋਂਡ ੫, ੧੮, ੧:੪ (867) 


“ਜਪ ਤਪ ਸੰਜਮ ਗਿਆਨ ਤਤਬੇਤਾ ਜਿਸੁ ਮਨਿ ਵਸੈ ਗੋਪਾਲਾ। ” 
-ਸੋਰ ੫, ੨੩, ੩੧ (615) 
ਤਤਮਇਅੰ --- ਤਤਸਰੂਪ 
“ਬਦਿ ਅੰਮ੍ਰਿਤ ਤਤਮਇਅੰ। ” 
-ਗੂਜ ਜੈੱਦੇ, ੧, ੧%:੨ (326) 
(1) ਗੁਰਮੁਖੀ ਲਿਪੀ ਦਾ ਇਕੀਵਾਂ ਅਖਰ “ਤ? 
“ਤਤਾ ਤਾ ਸਿਉ ਪ੍ਰੀਤਿ ਕਰਿ ਗੁਣ ਨਿਧਿ ਗੋਬਿੰਦ ਰਾਇ। ” 
-ਗਉ ੫. ਬਾਅ ੩੨:੧ (256) 
(2) ਗਰਮ 
“ਚਬੇ ਤਤਾ ਲੋਹ ਸਾਰੁ ਵਿਚਿ ਸੰਘੈ ਪਲਤੇ । ”” 
-ਗਉ ੪, ਵਾਰ ੩੨੨ (317) 
(1) ਸਾਰ ਨਾਲ, ਤਤ ਨਾਲ, ਅਸਲੀਅਤ ਨਾਲ 
“ਕਾਇਆ ਸੇਜ ਗੁਰ ਸਬਦਿ ਸੁਖਾਲੀ ਗਿਆਨ ਤਤਿ ਕਰਿ ਭੋਗੋ । ” 
-ਸੂਹੀ ੪, ਛੰਤ ੧, ੧੫ (773) 
(2) ਵੀਚਾਰ 
“ਦੀਪਕੁ ਸਹਜਿ ਬਲੈ ਤਤਿ ਜਲਾਇਆ। ”” 
-ਤੁਖਾ ੧, ਬਾਰਾ ੧੨:੨ (1109) 


(3) ਤਤ ਸਰੂਪ ਹਰਿ, ਬ੍ਰਹਮ 
“ਮਤਿ ਪ੍ਰਗਾਸ ਭਈ ਹਰਿ ਧਿਆਇਆ ਗਿਆਨਿ ਤਤਿ ਲਿਵ ਲਾਇ। ” (ਗਿਆਨ 
ਰਾਹੀ' “ਤਤ ਹਰਿ ਵਿਚ ਲਿਵ ਜੋੜੇ) 


-ਸਾਰ ੪, ੪, ੩੧ (1199) 


-ਮਲਾ ੧, ਵਾਰ ੨੪੫ (1289) 


“ਚਿਤਿ ਆਵੈ ਓਸੁ ਪਾਰਬ੍ਰਹਮੁ ਲਗੈ ਨ ਤਤੀ ਵਾਉ। ”? 
-ਸਿਰੀ ੫, ਅਸ ੨੬, ੧:੪ (70) 
(2) ਉਥੇ ਹੀ 
“ਜਹਾ ਪਠਾਵਉ ਜਾਂਉ ਤਤੀ ਰੀ।” 
-ਸੂਹੀ ੫, ੧0, ੨੨ (739) 





2021 


(3) ਸੜੀ ਹੋਈ 
“ਤਤੀ ਤੋਇ ਨ ਪਲਵੈ ਜੇ ਜਲਿ ਟੁਬੀ ਦੇਇ। ? 
-ਸਲੋ ਫਰ, ੬੨੧ (1381) 


(1) ਤਾਰ 
“ਥਿਰ ਭਈ ਤੰਤੀ ਤੂਟਸਿ ਨਾਹੀ ਅਨਹਦ ਕਿੰਗੁਰੀ ਬਾਜੀ। ”(ਭਾਵ ਬਿਰਤੀ 
ਰੂਪੀ/ਸੁਰਤ ਰੂਪੀ) 


-ਗਉ ਕਬ, ੫੩, ੩:੨ (335) 

“ਜਿਉ ਨਟੂਆ ਤੰਤੁ ਵਜਾਏ ਤੰਤੀ ਤਿਉ ਵਾਜਹਿ ਜੰਤ ਜਨਾ। ”(ਵੀਣਾ, ਤਾਰ ਵਾਲਾ 
ਸਾਜ਼) 

-ਬਿਲਾ ੪, ੧, ੧:੨ (799) 


““ਸੁਭਰ ਕਪੜ ਭੋਗ ਨਾਨਕ ਪਿਰੀ ਵਿਹੂਣੀ ਤਤੀਆ। ” 
-ਮਾਰੂ ੫, ਵਾਰ ੨੨ਸ, ੫, ੩:੩ (1102) 


(1) ਮੂਲ ਭਾਵ ਪ੍ਰਭੂ, ਹਰਿ, ਪਾਰਬ੍ਰਹਮ 
“ਪ੍ਰੇਮ ਪਦਾਰਥੁ ਪਾਈਐ ਗੁਰਮਖਿ ਤਤੁ ਵੀਚਾਰੁ। ” 
-ਸਿਰੀ ੧, ਅਸ ੧੨, ੫:੧ (61) 
“ਚੀਨੈ ਤਤੁ ਗਗਨ ਦਸ ਦੁਆਰ। ”” 
-ਆਸਾ ੧, ੨0, ੩੩ (355) 
(2) ਅਸਲੀਅਤ 
“ਸਤਿਗੁਰੁ ਮਿਲੈ ਤਾ ਤਤੁ ਪਾਏ। ”? 
-ਮਾਝ ੩, ਅਸ ੧੩, ੩:੧ (116) 
“ਕਹੁ ਨਾਨਕ ਇਹੁ ਤਤੁ ਬੀਚਾਰਾ। ” (ਵਿਚਾਰ ਕੇ ਅਸਲ ਗਲ ਲਭੀ ਹੈ) 
-ਗਉ ੫. ੧੧੩, ੩:੧ (188) 
(3) ਤਤੁ 
“ਨਾਮ ਤਤੁ ਕਲਿ ਮਹਿ ਪੁਨਹਚਰਨਾ । ? 
-ਗਉ ੫. ਬਾਅ ੨0:੪ (254) 
(4) ਸਾਰ, ਨਿਚੋੜ 
“ਕਰਮ ਧਰਮ ਤਤੁ ਨਾਮ ਅਰਾਧੂ ” (ਨਾਮ ਦਾ ਆਰਾਧਨਾ ਸਾਰੇ ਕਰਮਾ ਧਰਮ ਦਾ 
ਸਾਰ ਹੈ) 
-ਗਉ ੫. ਬਾਅ ੪੭:੨ (260) 
“ਖੋਜਤ ਖੋਜਤ ਖੋਜਿ ਬੀਚਾਰਿਓ ਤਤੁ ਨਾਨਕ ਇਹੁ ਜਾਨਾ ਰੇ । (ਮੂਲ ਗੱਲ/ਨਿਚੋੜ) 
-ਆਸਾ ੫, ੧੩0, ੩੧ (404) 
(5) ਅਨਸਰ, ਭੂਤ, ਸਾਧਾਰਨ ਮੁਲ ਪਦਾਰਥ 
“ਪੰਚ ਤਤੁ ਮਿਲਿ ਦਾਨੁ ਨਿਬੇਰਹਿ ਟਾਂਡਾ ਉਤਰਿਓ ਪਾਰਾ। ” 
-ਗਉ ਕਬ, ੪੯, ੨:੨ (333) 
“ਪੰਚ ਤਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ ਕੋਈ ਛੇਵਾ ਕਰਿਉ ਜੇ ਕਿਛੁ ਕੀਤਾ 


-ਸੂਹੀ ੪, ੧੫, ੩:੧ (736) 





2022 


(6) ਮਖਣ 
“ਸਚੁ ਮਨ ਕਾਰਣਿ ਤਤੁ ਬਿਲੋਵੈ । ”” 


-ਆਸਾ ੧, ਅਸ ੧, ੩੧ (411) 
“ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ। ”” 
-ਆਸਾ ਕਬ, ੧0, ੧":੨ (478) 
“ਜਲੁ ਬਿਲੋਵੈ ਜਲੁ ਮਥੇ ਤਤੁ ਲੋੜੈ ਅੰਧੁ ਅਗਿਆਨਾ। ” 
-ਮਾਰੂ ੧, ਅਸ ੧, ੩:੧ (1009) 
(7) ਅਸਲੀ, ਸ਼ੁਧ, ਠੀਕ 
“ਸੁਣਿ ਮਨ ਮੇਰੇ ਤਤੁ ਗਿਆਨੁ । ” 
-ਆਸਾ ੩, ਅਸ ੨੪, ੧":੧ (423) 
“ਕਹੁ ਨਾਨਕ ਗੁਰ ਬਿਨੁ ਨਹੀ ਤਰੀਐ ਇਹੁ ਪੂਰਨ ਤਤੁ ਬੀਚਾਰਾ। ” (ਠੀਕ/ਅਸਲ 
ਵਿਚਾਰ ਹੈ) 
-ਸੋਰ ੫, ੯, ੪੧੨ (611) 
(8) ਤਤਕਾਲ, ਤੁਰੰਤ, ਝਟਪਟ 
“ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤਤੁ ਦਿਵਾਏ । ” 
-ਸੂਹੀ ੪, ਛੰਤ ੧, ੪:੪ (773) 
“ਜਬ ਲਗੁ ਸਾਸੁ ਸਾਸੁ ਮਨ ਅੰਤਰਿ ਤਤੁ ਬੇਗਲ ਸਰਨਿ ਪਰੀਜੈ। (ਤਤਕਾਲ) 
-ਕਲਿ ੪, ਅਸ ੪, ੮:੧ (1325) 
(9) ਗਿਆਨ 
“ ਤਤੁ ਤੇਲੁ ਨਾਮੁ ਕੀਆ ਬਾਤੀ ਦੀਪਕੁ ਦੇਹ ਉਜਾਰਾ। ” 
-ਪ੍ਰਭਾ ਕਬ, ੫, ੨੧ (1350) 
(10) ਜੋਤ (ਭਾਵ) 
“ਤਾ ਦੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ। ”? 
-ਸਵ ੫, ਮਥੁ ੧:੨ (1408) 


(10 ਤਦ 
“ਛੋਛੀ ਨਲੀ ਤੰਤੁ ਨਹੀ ਨਿਕਸੈ ਨਤਰ ਰਹੀ ਉਰਝਾਈ। ” 

-ਗਉ ਕਬ, ੫੪, ੪:੧ (335) 
(2) ਤਾਰ, ਤੰਦੀ 
“ਹਥਿ ਕਰਿ ਤੰਤੁ ਵਜਾਵੈ ਜੋਗੀ ਥੋਥਰ ਵਾਜੈ ਬੇਨਾ। ? 

-ਆਸਾ ੪, ੬੧, ੧:੧ (368) 
(3) ਤੰਤਰ- 
“ਹਰਿ ਹਚਿ ਤੰਤੁ ਮੰਤੁ ਗੁਰਿ ਦੀਨ੍ਹਾ। ” 

-ਆਸਾ ੫, ੬੨, ੪੧੧ (386) 
(4) ਤਤ੍ਹ, ਤਤ ਵਸਤੂ 
“ਆਪੇ ਤੰਤੁ ਪਰਮ ਤੰਤੁ ਸਭੁ ਆਪੇ ਆਪੇ ਠਾਕੁਰੁ ਦਾਸੁ ਭਇਆ। ”” 

-ਬਿਹਾ ੪, ਵਾਰ ੧੩:੧ (553) 
(5) ਸੂਤਰ ਦਾ ਫਾਹਾ, ਜਾਲ 
“ਜਿਉ ਜਲ ਤੰਤੁ ਪਸਾਰਿਓ ਬਧਕਿ ਗ੍ਰਸਿ ਮੀਨਾ ਵਸਗਤਿ ਖਰਿਆ। ? 

-ਕਾਨ ੪, ੧, ੨:੨ (1294) 





2023 


“ਇਕਿ ਤਤੇ ਇਕਿ ਬੋਲਨਿ ਮਿਠੇ । ” (ਭਾਵ ਗੁਸੇ ਵਾਲੇ, ਦੁਖਦਾਈ) 
-ਮਾਰੂ ੫, ਅਸ ੮, ੧੦੨ (1019) 

“ਚਾਰੇ ਕੁੰਡਾਂ ਭਵਿ ਥਕੇ ਅੰਦਰਿ ਤਿਖ ਤਤੇ । (ਸਾੜਨ ਵਾਲੀ ਤ੍ਰਿਸਨਾ) 
-ਮਾਰੂ ੩, ਵਾਰ ੧੯:੨ (1093) 


(1) ਤਤ੍ਹ ਵਿਚ 
“ਕਹੁ ਨਾਨਕ ਭਰਮੁ ਗੁਰਿ ਖੋਈ ਹੈ ਇਵ ਤਤੈ ਤਤੁ ਮਿਲਾਇਓ। ” 
-ਗਉ ੫, ੧੨੩", ੪:੨ (205) 
(2) “ਤਤੇ” ਅਖਰ ਦੁਆਰਾ 
“ਤਤੈ ਤਾਰੂ ਭਵਜਲੁ ਹੋਆ ਤਾ ਕਾ ਅੰਤ ਨ ਪਾਇਆ। ?” 
੍‌੍ -ਆਸਾ ੧, ਪਟੀ ੧੯:੧ (433) 
(3) ਤਤ ਦਾ, ਅਸਲੀਅਤ ਭਾਵ ਪਾਰਬ੍ਰਹਮ ਦਾ 
“ਸਿਮ੍ਰਿਤਿ ਸਾਸਤ ਪੁੰਨ ਪਾਪ ਬੀਚਾਰਦੇ ਤਤੈ ਸਾਰ ਨ ਜਾਣੀ। ? 
-ਰਾਮ ੧, ਅਨੰ ੨੭:੧ (920) 
“ਕਿਉ ਤਤੈ ਅਵਿਗਤੈ ਪਾਵੈ ਗੁਰਮੁਖਿ ਲਗੈ ਪਿਆਰੋ । ” 
-ਰਾਮ ੧, ਸਿਗੋ ੨੨:੩ (940) 
ਤਤ ਨੂੰ 
“ਤੰਤੈ ਕਉ ਪਰਮ ਤੰਤੁ ਮਿਲਾਇਆ ਨਾਨਕ ਸਰਣਿ ਤੁਮਾਰੀ। ”” 
-ਸੋਰ ੧, ੬, ੫:੨ (597) 


“ਨਾਮੁ ਮਨਿ ਭਾਵੈ ਕਹੈ ਕਹਾਵੈ ਤਤੋ ਤਤੁ ਵਖਾਨੰ । ? 
-ਸੋਰ ੧, ਅਸ ੧, ੮:੨ (635) 


-ਰਾਮ ੧, ਸਿਗੋ ੫0:੩ (943) 
ਤਿਵੇ, ਉਥੇ 
-ਸਸ ੫, ੪੧੨ (1357) 


(ਸੰ.)ਟੂਣਾ, ਜਾਦੂ, ਹੋਰ ਵੇਖੋ “ਤੰਤੂ 
“ਅਉਖਧ ਮੰਤ੍ਰ ਤੰਤ੍ੂ ਪਰ ਦੁਖ ਹਰ ਸਰਬ ਰੋਗ ਖੰਡਣ ਗੁਣਕਾਰੀ। ” 
-ਸਮੁ ੫, ੯"੨ (1389) 


-ਸਸ ੫, ੮:੨ (1354) 





2024 


-ਗਉ ੫, ੯੬, ੩:੧ (184) 
-ਗਾਥਾ ੫, ੧੭੨ (1361) 


-ਮਾਰੂ ੧, ੧੨, ੨੨ (993) 
“ਆਵਧ ਹੀਣੰ ਜਥਾ ਸੂਰਾ ਨਾਨਕ ਧਰਮ ਹੀਣੰ ਤਥਾ ਬੈਸਵਹ। ” 
-ਸਸ ੫, ੫੬:੩ (1359) 
ਉਸ ਥਾਂ, ਉਥੇ ਹੀ 
-ਮਾਰੂ ੫, ਵਾਰ ੨0ਸ, ੫, ੨:੨ (1101) 
(1) ਤਤ, ਅਸਲ ਚੀਜ਼ ਭਾਵ ਮੱਖਣ 
“ਪੰਡਿਤ ਦਹੀ ਵਿਲੋਈਐ ਭਾਈ ਵਿਚਹੁ ਨਿਕਲੈ ਤਥੁ । ”” 
-ਸੋਰ ੧, ਅਸ ੨, ੫:੧ (635) 
(2) ਅਸਲੀਅਤ 
“ਗੁਰੁ ਗੋਵਿੰਦੁ ਸਲਾਹੀਐ ਭਾਈ ਜਿਸ ਤੇ ਜਾਧੈ ਤਥੁ । ” 


-ਸੋਰ ੫, ਅਸ ੧, ੧:੪ (639) 


“ਦਾਨਿ ਬਡੋ ਅਤਿਵੰਤੁ ਮਹਾ ਬਲਿ ਸੇਵਕਿ ਦਾਸਿ ਕਹਿਓ ਇਹੁ ਤਥੁ। (ਸਚਾਈ) 
-ਸਵ ੪, ਮਥੁ ੭:੩ (1405) 


-ਆਸਾ ੫, ੧੫੨, ੧:੨ (408) 


“ਆਪਣਾ ਆਪੁ ਉਪਾਇਓਨੁ ਤਦਹੁ ਹੋਰੁ ਨ ਕੋਈ। ” 
-ਗੁੂਜ ੩, ਵਾਰ, ੧:੧ (509) 


-ਗਉ ੩, ੨੭, ੧":੨ (159) 
“ਨਾ ਤਦਿ ਮਾਇਆ ਮਗਨੁ ਨ ਛਾਇਆ ਨਾ ਸੂਰਜ ਚੰਦ ਨ ਜੋਤਿ ਅਪਾਰ। ” 
(ਓਦੋਂ, ਤਦੋੱ”) 
-ਗੂਜ ੧, ਅਸ ੨, ੩:੧ (504) 
ਤੰਤੂਆਂ (ਤੰਦੀਆਂ) ਨਾਲ ਜੀਵ ਨੂੰ ਫਸਾ ਕੇ ਫੜਨ ਵਾਲਾ ਜਲ ਵਿਚ ਰਹਿਣ ਵਾਲਾ ਜੀਵ, 
ਤੰਦੂਆ 
“ਜਿਉ ਜਲ ਕੁੰਚਰੁ ਤਦੂਐ ਬਾਂਧਿਓ ਹਰਿ ਚੇਤਿਓ ਮੋਖ ਮੁਖਨੇ । ” 
-ਨਟ ੪, ੫ ੩:੨ (976) 





2025 


-ਮਾਝ ੫. ੧੫. ੧:੧ (98) 


(1) (ਫਾ. ਤਨ) ਸਰੀਰ 
“ਮਧੁਸੁਦਨ ਮੇਰੇ ਮਨ ਤਨ ਪ੍ਰਾਨਾ। ” 
੍‌੍ -ਮਾਝ ੪, ੨, ੧:੧ (94) 
“ਤਨ ਤੇ ਛੁਟਕੀ ਅਪਨੀ ਧਾਰੀ। (ਭਾਵ ਜੀਵਨ ਵਿਚੋ) 
-ਰਾਮ ੫. ੧੬, ੧:੧ (887) 
ਹੋਰ ਰੂਪ: 
ਤੰਨ- 
“ਨਾਨਕ ਸੇਈ ਤੰਨ ਫੁਟੰਨਿ ਜਿਨਾ ਸਾਂਈ ਵਿਸਰੈ । ? 
-ਗਉ ੫. ਵਾਰ ੨0ਸ, ੫, ੧:੨ (323) 
(2) (ਸੰ.) ਸੰਤਾਨ ਹੋਰ ਵੇਖੋ “ਤਨਹ ? 
“ਕੁੰਮੀ ਜਲ ਮਾਹਿ ਤਨ ਤਿਸੁ ਬਾਹਰਿ ਪੰਖ ਖੀਰੁ ਤਿਨ ਨਾਹੀ।” 
“ਆਸਾ ਧੰਨਾ ੩, ੨:੧ (488) 
(3) ਸਾਥ, ਨਾਲ, ਸੰਗ 
“ਘਰ ਕੀ ਨਾਰਿ ਉਰਹਿ ਤਨ ਲਾਗੀ। ”? 
-ਸੂਹੀ ਰਵਿ, ੩, ੩:੧ (794) 


“ਰਹੰਤ ਸੰਗ ਭਗਵਾਨ ਸਿਮਰਣ ਨਾਨਕ ਲਬਧੰ ਅਚੁਤ ਤਨਹ। (ਅਬਿਨਾਸੀ ਪ੍ਰਭੂ ਦੇ 
ਪੁੱਤਰ ਭਾਵ ਸੰਤ) 


-ਸਸ ੫, ੧:੪ (1354) 


(1) ਸਰੀਰ/ਤਨ ਨੂੰ 
“ਉਚਾ ਕੁਕੇ ਤਨਹਿ ਪਛਾੜੇ । ” 
ਰੱ. -ਮਾਝ ੩, ਅਸ ੨੧, ੪:੧ (121) 
“ਅਗਿਆਨੁ ਤ੍ਰਿਸਨਾ ਇਸੁ ਤਨਹਿ ਜਲਾਏ । (ਤਨ ਤੋਂ) 
-ਮਾਰੂ ੩, ਸੋਲਾ ੨੩, ੧੫:੧ (1067) 
(2) ਤਣਦੇ ਹਾਂ 
“ਹਮ ਘਰਿ ਸੂਤੁ ਤਨਹਿ ਨਿਤ ਤਾਨਾ ਕੰਠਿ ਜਨੇਊ ਤੁਮਾਰੇ। ” 
-ਆਸਾ ਕਬ, ੨੬, ੧:੧ (482) 


-ਆਸਾ ਕਬ, ੩0, ੧":੨ (483) 


“ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ। ” 
-ਆਸਾ ਧੰਨਾ, ੨, ੧:੧ (487) 





2026 


-ਗਉ ੫. ਸੁਖ ੨੩, ੬:੩ (294) 
(2) ਪੁਤਰ, ਵੇਖੋ _“ਤਨ (2) 
“ਬਲਿ ਬਲਿ ਜੇ ਬਿਸਨ ਤਨਾ ਜਸੁ ਗਾਵੈ । ”(ਵਿਸ਼ਨ ਦੇ ਪੁੱਤਰਾਂ ਦਾ ਭਾਵ ਸੰਤ ਜਨਾਂ 
ਦਾ) 
-ਗਉ ਕਬ, ਬਾਅ ੩੭:੩ (342) 
“ਭਲਊ ਭੂਹਾਲੁ ਤੇਜੋ ਤਨਾ ਨ੍ਪਤਿ ਨਾਥੁ ਨਾਨਕ ਬਰਿ। ” 
-ਸਵ ੩, ੨੧੫ (1396) 


ਤਨਾਇਓ ---- ਤਣਾਇਆ (ਤਾਣੀ ਫੈਲਾਉਣਾ) ਹੈ 
“ਸਭੁ ਜਗੁ ਆਨਿ ਤਨਾਇਓ ਤਾਨਾਂ। ”” 
-ਆਸਾ ਕਬ, ੩੬, ੧":੨ (484) 
ਹੋਰ ਰੂਪ: 
ਤਨਾਈ- 
“ਗਜ ਨਵ ਗਜ ਦਸ ਗਜ ਇਕੀਸ ਪੁਰੀਆ ਏਕ ਤਨਾਈ। ”” 
ਗਉ ਕਬ, ੫੪ ੧:੧ (335) 


“ਸੁਣਿਐ ਜੋਗ ਜੁਗਤਿ ਤਨਿ ਭੇਦ । ”(ਮਹਾਨਕੋਸ਼ ਇਸ ਦੇ ਅਰਥ “ਸਰੀਰ ਚ” 
ਕਰਦਾ ਹੈ) 
= ਜਪੁ ੧, ੯੩ (2) 
“ਆਠ ਪਹਰ ਸਿਮਰਹੁ ਪ੍ਰਭੁ ਅਪਨਾ ਮਨਿ ਤਨਿ ਸਦਾ ਧਿਆਇਐ। ”” 
(ਤਨ ਦੁਆਰਾ) 
-ਗੂਜ ੫, ੨੨, ੧%:੨ (500) 
(2) ਤਨ ਵਿਚ 
“ਨਾਉ ਨੀਰੁ ਚੰਗਿਆਈਆ ਸਤੁ ਪਰਮਲੂ ਤਨਿ ਵਾਸੁ। (ਭਾਵ ਪੇਟ ਵਿਚ) 
-ਸਿਰੀ ੧, ੫, ੩:੧ (16) 
“ਰੰਚਕ ਰੇਤ ਖੇਤ ਤਨਿ ਨਿਰਮਿਤ ਦੁਰਲਭ ਦੇਹ ਸਵਾਰਿ ਧਰੀ। ” 
-ਸਵ ੫. ੩”":੧ (1387) 
(3) ਤਨ ਉਪਰ ਤਨ ਉਤੇ 
“ਜਿਤੁ ਤਨਿ ਪਾਈਅਹਿ ਨਾਨਕਾ ਸੇ ਤਨ ਹੋਵਹਿ ਛਾਰ। ? 
-ਆਸਾ ੧, ਵਾਰ ੪ਸ, ੧, ੨:੭ (465) 


ਹੋਰ ਰੂਪ: 
ਤੰਨਿ- 
“ਤੰਨਿ ਜੜਾਂਈ ਆਪਣੈ ਲਹਾਂ ਸੁ ਸਜਣੁ ਟੋਲਿ। ” 


-ਸਲੋ ੫, ੨੧੨ (1426) 
(4) ਸਰੀਰ ਨੂੰ, ਤਨ ਨੂੰ 
“ਧੂਰਿ ਭਗਤਨ ਕੀ ਮਨਿ ਤਨਿ ਲਗਉ ਹਰਿ ਜੀਉ ਸਭ ਪਤਿਤ ਪੁਨੀਤਾ ਰਾਮ। ”” 
-ਬਿਹਾ ੫, ੩, ੨੧੨ (543) 





2027 


(5) ਤਨ ਦੀਆਂ 
“ਸਭਿ ਇਛਾ ਮਨਿ ਤਨਿ ਪੁਰੀਆ ਸਭੁ ਚੁਕਾ ਡਰੁ ਜਮ ਕੇ। ” 
੍‌੍ `ਸੂਹੀ ੪, ੧, ੧੨ (731) 
(6) ਸਰੀਰ ਦਾ 
“ਜੋ ਤੁਧੁ ਭਾਵੈ ਸੋ ਪਰਵਾਣੁ ਮਨਿ ਤਨਿ ਤੂਹੈ ਅਧਾਰੀ। ” 
-ਸੂਹੀ ੫, ੪੮, ੧":੨ (747) 
(1) ਸਰੀਰ, ਉਪਰ, ਵੇਖੋ “ਤਨਿ (3) 
(2) ਤਿੰਨਾਂ, ਉਨ੍ਹਾਂ 
“ਖਾਕੁ ਲੋੜੇਦਾ ਤੰਨਿ ਖੇ ਜੋ ਰਤੇ ਦੀਦਾਰ। ” 
-ਮਾਰੂ ੫, ਵਾਰ ੧੧ਸ, ੫, ੨:੨ (1098) 


“ਤੋਰੀ ਨ ਤੂਟੈ ਛੋਰੀ ਨ ਛੂਟੈ ਐਸੀ ਮਾਧੋ ਖਿੰਚ ਤਨੀ। ”(ਖਿਚ ਕੇ, ਕਸ ਕੇ ਤਣੀ) 
-ਬਿਲਾ ੫, ੧੧੪, ੧:੨ (827) 


“ਸਾਕਤ ਸੂਤੁ ਬਹੁ ਗੁਰਝੀ ਭਰਿਆ ਕਿਉ ਕਰਿ ਤਾਨੁ ਤਨੀਜੈ। ” 
-ਕਲਿ ੪, ੨, ੬:੧ (1324) 


“ਗਾਵੈ ਕੋ ਸਾਜਿ ਕਰੇ ਤਨੁ ਖੇਹ। ” 
-ਜਪੁ ੧, ੩੫ (2) 
ਹੋਰ ਰੂਪ: 
ਤੰਨੁ- 
“ਮਨੁ ਤੰਨੁ ਨਿਰਮਲੁ ਦੇਖਿ ਦਰਸਨੁ ਨਾਮੁ ਪਰ੍ਭ ਕਾ ਮੁਖਿ ਭਣਾ। ” 
-ਸੂਹੀ ੫, ਛੰਤ ੩, ੨:੪ (778) 
(ਅ. ਤਨੂਰ) ਭੱਠੀ, ਚੁਲਾ 
“ਤਨੁ ਤਪੈ ਤਨੂਰ ਜਿਉ ਬਾਲਣੁ ਹਡ ਬਲੰਨਿ। ” 
-ਸਲੋ ਫਰ, ੧੧੯੧ (1384) 


“ਕਵਿ ਕਲ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ । ” 
-ਸਵ ੪, ਕਲ ੧:੧੩ (1396) 


ਹੋਰ ਰੂਪ: 

ਤਨੈ- 

“ਆਚਾਰ ਸਹਿਤ ਬਿਪ੍ ਕਰਹਿ ਡੰਡਉਤਿ ਤਿਨ ਤਨੈ ਰਵਿਦਾਸ ਦਾਸਾਨ ਦਾਸਾ। ”” 
-ਮਲਾ ਰਵਿ, ੨, ੩੨ (1293) 


(2) ਸਰੀਰ 
“ਮਨਿ ਤਨੇ ਗਲਤਾਨ ਸਿਮਰਤ ਪ੍ਰਭ ਨਾਮ ਹਰਿ ਅੰਮ੍ਰਿਤੁ ਪੀਵਤੇ ਜੀਉ। ” 
-ਸਿਰੀ ੫, ਛੱਤ ੩, ੩:੨ (81) 





2028 


ਸਰੀਰ, ਤਨ 
“-ਰਕਤੁ ਬਿੰਦੁ ਕਾ ਇਹੁ ਤਨੋ ਅਗਨੀ ਪਾਸਿ ਪਿਰਾਣੁ।”? 
-ਸਿਰੀ ੧, ਅਸ ੧੫, ੫:੨ (63) 


_“ਭਲਉ ਪ੍ਸਿਧੁ ਤੇਜੋ ਤਨੌ ਕਲ ਜੋੜਿ ਕਰ ਧਰਾਇਅਓ। ” 
-ਸਵ ੩, ੫:੫ (1393) 


-ਜਪੁਂ ੧, ੧੭੧੨ (3) 
(2) ਤਪ ਕਰਨ ਵਾਲਾ, ਤਪਸੀ, ਤਪੀਆ 
“ਗੁਰਮੁਖਿ ਜਪ ਤਪ ਸੰਜਮੀ ਹਰਿ ਕੈ ਨਾਮਿ ਪਿਆਰੁ। ? 
-ਸਿਰੀ ੩, ੪0, ੪:੧ (29) 


“ਜੋਗੇਨ ਕਿੰ ਜਗੇਤ ਕਿੰ ਦਾਨੇਨ ਕਿੰ ਤਪਸਾ। ”” 
-ਗੂਜ ਜੈ'ਦੇ, ੧, ੪੨੨ (526) 


ਤਪਸਿਆ ---- ਤਪ, ਕਠਿਨ ਘਾਲਨਾ 
“ਅਨਿਕ ਤਪਸਿਆ ਕਰੇ ਅਹੰਕਾਰ। ? 
-ਗਉ ੫. ਸੁਖ ੧੨, ੩:੩ (278) 


-ਸਿਰੀ ੫, ਅਸ ੨੭, ੨੩ (71) 
“ਸੰਨਿਆਸੀ ਤਪਸੀਅਹ ਮੁਖਹੁ ਏ ਪੰਡਿਤ ਮਿਠੇ । ? 


-ਸਵ ੩, ੨0੧੨ (1395) 
ਤਪ ਵਿਚ ਹੀ, ਕਰੜੀ ਘਾਲਣਾ ਕਰਨ ਵਿਚ ਹੀ 


-ਸਿਰੀ ੫, ਅਸ ੨੭, ੨੩ (71) 


“ਜਪਹੀਨ ਤਪਹੀਨ ਕੁਲ ਹੀਨ ਕ੍ਰਮ ਹੀਨ ਨਾਮੇ ਕੇ ਸੁਆਮੀ ਤੇਊ ਤਰੇ। ” 
-ਗਉ ਨਾਮ, ੧, ੨੨ (345) 


“ਕਾਇ ਜਪਹੁ ਰੇ ਕਾਇ ਤਪਹੁ ਰੇ ਕਾਇ ਬਿਲੋਵਹੁ ਪਾਣੀ। ” 
-ਗੂਜ ਤ੍ਰਿਲੋ, ੧, ੩:੧ (526) 


“ਚੰਦੁ ਸੂਰਜੁ ਜਾ ਕੇ ਤਪਤ ਰਸੋਈ। (ਭਾਵ ਰਸੋਈ ਕਰਦੇ ਹਨ) 





2029 


-ਆਸਾ ਕਬ, ੨੧, ੩੧ (481) 
(2) ਤਤਾ, ਸੜਦਾ 
“ਗੁਨ ਗੋਵਿੰਦ ਗੁਰਮੁਖਿ ਨ ਜਪਿਆ ਤਪਤ ਥੰਮ ਗਲਿ ਲਾਤਿਆ। ”? 
-ਬਿਹਾ ੫. ਛੰਤ ੭, ੩:੪ (546) 
““ਤਪਤ ਕੜਾਹਾ ਬੁਝਿ ਗਇਆ ਗੁਰਿ ਸੀਤਲ ਨਾਮੁ ਦੀਓ। ” 
-ਮਾਰੂ ੫, ੧੪, ੧":੨ (1002) 


ਤਪ ਦਾ ਤਾਲ ਤਪਦੀ ਲੈ ਭਾਵ ਤਪ ਕਰਨ ਦਾ ਤਰੀਕਾ 
“ਭੁਲਿਆ ਚੁਕਿ ਗਇਆ ਤਪਤਾਲੂ। ” 
-ਮਲਾ ੧, ਵਾਰ ੨0ਸ, ੧, ੧੪ (1287) 


-ਗਉ ੫, ੧੨੬, ੧":੨ (191) 
“ਫਲ ਪਾਵਹਿ ਮਨ ਬਾਛਤੇ ਤਪਤਿ ਤੁਹਾਰੀ ਜਾਇ । (ਭਾਵ ਤ੍ਰਿਸਨਾ ਦੀ ਜਲਨ/ਦੁਖ/ 
ਭਟਕਣਾ) 
-ਗਉ ੫. ਬਾਅ ੩੨੨ (257) 
“ਤਪਤਿ ਮਾਹਿ ਠਾਢਿ ਵਰਤਾਈ। ” (ਗਰਮੀ, ਤਪਸ) 
-ਗਉ ੫. ਸੁਖ ੧੮, ੭:੧ (287) 
“ਮਾਇਆ ਤਪਤਿ ਬੁਝਿਆ ਅੰਗਿਆਰੁ । ”(ਤਪਦੀ/ਸੜਦੀ ਮਾਇਆ) 
-ਗਉ ਕਬ, ੪0, ੩:੧ (331) 
“ਤਪਤਿ ਨ ਕਤਹਿ ਬੁਝੈ ਬਿਨੁ ਸੁਆਮੀ ਸਰਣਾ ਰਾਮ। ”(ਜਲਨ) 
-ਬਿਹਾ ੫, ਛੰਤ ੬, ੨੨ (545) 


-ਧਨਾ ੧, ੫, ੧੧ (661) 


ਤਪਦਾ/ਤੜਫਦਾ ਹੈ ਭਾਵ ਲੋਚਦਾ/ ਤਾਂਘਦਾ ਹੈ। 
“ਹਰਿ ਦਰਸਨ ਕਉ ਮੇਰਾ ਮਨੁ ਬਹੁ ਤਪਤੈ ਜਿਉ ਤ੍ਰਿਖਾਵੰਤੁ ਬਿਨੁ ਨੀਰ। ? 
-ਗੋਂਡ ੪, ੬, ੧:੧ (861) 


“ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ। ? 
-ਮਾਝ ੫. ਬਾਰਾ ੫:੧ (134) 


“ਰਵਿਦਾਸ ਦਾਸ ਉਦਾਸ ਤਜੁ ਭੂਮੁ ਤਪਨ ਤਪੁ ਗੁਰ ਗਿਆਨ। ” 
-ਆਸਾ ਰਵਿ, ੧, ੪:੧ (486) 
(2) ਤਪ 
“ਜਤਨ ਭਾਂਤਨ ਤਪਨ ਭੂਮਨ ਅਨਿਕ ਕਥਨ ਕਥਤੇ ਨਹੀ ਥਾਹ ਪਾਈ ਠਾਉ। ” 
-ਕਾਨ ੫, ੩੯, ੨੧੧ (1306) 





2030 


“ਜੈਸੇ ਸਕਤਿ ਸੂਰੁ ਬਹੁ ਜਲਤਾ ਗੁਰ ਸਸਿ ਦੇਖੇ ਲਹਿ ਜਾਇ ਸਭ ਤਪਨਾ। ” 
-ਗੋਂਡ ੪, ੩, ੧:੨ (860) 


-ਗਉ ੪, ਵਾਰ ੩0ਸ, ੪, ੧:੧ (315) 


“ਗੁਰ ਸੇਵਾ ਤਪਾਂ ਸਿਰਿ ਤਪੁ ਸਾਰੁ। ? 
-ਆਸਾ ੩, ਅਸ ੨੪, ੪੧੧ (423) 


“ਤਨੁ ਨ ਤਪਾਇ ਤਨੂਰ ਜਿਉ ਬਾਲਣੁ ਹਡ ਨ ਬਾਲਿ।” 
-ਸਲੋ ਫਰ, ੧੨0:੧ (1384) 


ਤਪਾਇਆ --- ਗਰਮ ਕੀਤਿਆਂ, ਤਪਾਇਆਂ, ਤਪਾਇਆ ਹੋਇਆ 
“ਕਵਨ ਮੁਖਿ ਸੂਰਜੁ ਤਪੈ ਤਪਾਇਆ। ” 


-ਰਾਮ ੧, ਸਿਗੋ ੪੮੨ (943) 


“ਗਲਾ ਉਪਰਿ ਤਪਾਵਸੁ ਨ ਹੋਈ ਵਿਸੁ ਖਾਧੀ ਤਤਕਾਲ ਮਰਿ ਜਾਏ । ? 
-ਗਉ ੪, ਵਾਰ ੧੫ਸ, ੪, ੧:੬ (308) 
(“ਮਹਾਨਕੋਸ਼” ਅਰਥ _“ਖੋਜ” “ਨਿਰਣਾ” ਦਿੰਦਾ ਹੈ) 
ਹੋਰ ਰੂਪ: 
ਤਪਾਵਸੋ- 
“ਕਰਤੈ ਕੀਆ ਤਪਾਵਸੋ ਦੁਸਟ ਮੁਏ ਹੋਇ ਮੂਰੇ। ” 
-ਮਾਝ ੫. ਅਸ ੩੯, ੭੧ (133) 
(1) ਕੁੜੁ ਕੇ, ਸੜ੍ਹ ਕੇ 
“ਮਨਮੁਖਿ ਅੰਧਾ ਤਪਿ ਤਪਿ ਖਪੈ ਬਿਨੁ ਸਬਦੈ ਸਾਂਤਿ ਨ ਆਈ। ” 
-ਵਡ ੩, ਛੰਤ ੬, ੨:੫ (571) 


-ਸਲੋ ਫਰ, ੯੮੦੨ (1383) 


-ਗਉ ਕਬ, ੧੩, ੨:੧ (326) 





2031 


ਤਪੀਆ 
“ਕਵਨ ਤਪੁ ਜਿਤੁ ਤਪੀਆ ਹੋਇ। ”? 
-ਗਉ ੫. ੧0੫, ੩:੧ (187) 


“ਤਪੇ ਤਪੀਸਰ ਜੋਗੀਆ ਤੀਰਥਿ ਗਵਨੁ ਕਰੇ। ? 

-ਸਿਰੀ ੫, ੨੬, ੫:੨ (70) 
ਹੋਰ ਰੂਪ: 
ਤਪੀਸਰੁ- 
“ਮਹਾ ਉਦਾਸੁ ਤਪੀਸਰੁ ਥੀਵੈ । ? 

-ਗਉ ੫. ਸੁਖ ੩, ੨:੨ (265) 

ਤਪੀਸੁਰ- 
““ਤਪੀ ਤਪੀਸੁਰ ਮੁਨਿ ਮਹਿ ਪੇਖਿਓ ਨਟ ਨਾਟਿਕ ਨਿਰਤਾਏ । ” 

-ਭੈਰ ੫, ੧੫, ੨੧੨ (1139) 


“ਤੇਰੀ ਅਨਿਕ ਤੇਰੀ ਅਨਿਕ ਕਰਹਿ ਹਰਿ ਪੂਜਾ ਜੀ ਤਪੁ ਤਾਪਹਿ ਜਪਹਿ ਬੇਅੰਤਾ। ” 
-ਆਸਾ ੪, ਸੋਪੁ ੧, ੪:੩ (11) 

“ਬਾਰਹ ਬਰਸ ਬਾਲਪਨ ਬੀਤੇ ਬੀਸ ਬਰਸ ਕਛੁ ਤਪੁ ਨ ਕੀਓ।” (ਸਾਧਨਾ) 
-ਆਸਾ ਕਬ, ੧੫, ੧੧ (479) 


“ਮਹਾ ਪੁਰਖਾਂ ਕੀ ਨਿੰਦਾ ਕਾ ਵੇਖੁ ਜਿ ਤਪੇ ਨੋ ਫਲੂ ਲਗਾ ਸਭੁ ਗਇਆ ਤਪੇ ਕਾ 
ਘਾਲਿਆ। ”” 


-ਗਉ ੪, ਵਾਰ, ੩0, ੪, ੧:੭ (315) 


(1) ਗਰਮ ਹੁੰਦਾ, ਸੜਦਾ 
“ਰਸੁ ਕਸੁ ਟਟਰਿ ਪਾਈਐ ਤਪੈ ਤੈ ਵਿਲਲਾਇ। ” 

-ਮਾਝ ੧, ਵਾਰ ੧੧ਸ, ੧, ੨:੩ (143) 
“ਤਪੈ ਹਿਆਉ ਜੀਅੜਾ ਬਿਲਲਾਇ। ” 

-ਧਨਾ ੧, ੩, ੧:੨ (661) 

(2) ਤਪਸੀ ਨੇ, ਤਪਸਿਆ ਕਰਨ ਵਾਲੇ ਨੇ 
“ਅਅਗੋ ਦੇ ਸਦਿਆ ਸਤੈ ਦੀ ਭਿਖਿਆ ਲਏ ਨਾਹੀ ਪਿਛੋ ਦੇ ਪਛੁਤਾਇ ਕੈ ਆਣਿ ਤਪੈ 
ਪੁਤੁ ਵਿਚਿ ਬਹਾਲਿਆ। ” 

-ਗਉ ੪, ਵਾਰ ੩0ਸ, ੪, ੧:੨ (315) 
(3) ਤਪੱਸਿਆ/ਤਪ ਤਾਉਣ 
“ਦੁਆਪੁਰਿ ਰਥੁ ਤਪੈ ਕਾ ਸਤੁ ਅਗੈ ਰਥਵਾਹੁ । ” 

-ਆਸਾ ੧, ਵਾਰ ੧੩ਸ, ੧, ੧੫ (470) 


“ਆਚਾਰਿ ਤੂ ਵੀਚਾਰਿ ਆਪੇ ਹਰਿ ਨਾਮੁ ਸੰਜਮ ਜਪ ਤਪੋ। ” 





2032 


-ਤੁਖਾ ੧, ਛੰਤ, ੬, ੨:੫ (1113) 


ਉਦੋ', ਉਸ ਸਮੇ' 
“ਧਰਮ ਰਾਇ ਜਬ ਪਕਰਸਿ ਬਵਰੇ ਤਬ ਕਿਆ ਜਬਾਬੁ ਕਰੇਇ। ” 

-ਸਿਰੀ ੫, ਪਹ ੪, ੨੧੫ (77) 
(1) ਤਦ ਹੀ, ਓਦੋ” ਹੀ 
“ਜਬ ਹੀ ਹੋਇ ਤਬਹਿ ਮਨੁ ਮਾਨਾ। ? 

-ਗਉ ਕਬ, ਬਾਅ ੪੨:੨ (342) 
(2) ਓਦੋ', ਉਸ ਸਮੇ' 
“ਜਾ ਜਮੁ ਆਇ ਝੋਟ ਪਕਰੈ ਤਬਹਿ ਕਾਹੇ ਰੋਇਆ। ” 

-ਆਸਾ ਕਬ, ੨੩, ੨੨ (481) 


€) 


ਤਬਹੂੰ । 
-ਦੇਵ ੫, ੪, ੧:੧ (529) 


ਜਬ ਤੇ ਭੇਟੇ ਸਾਧ ਦਇਆਰਾ ਤਬਤੇ ਦੁਰਮਤਿ ਦੂਰਿ ਭਈ। ” 
-ਬਿਲਾ ੫, ੯0, ੧":੨ (822) 


“ਜਬ ਲਗੁ ਸਾਹਿਬੁ ਮਨਿ ਵਸੈ ਤਬਲਗ ਬਿਘਨੁ ਨ ਹੋਇ। ” 
-ਮਾਰੂ ੧, ੧0, ੪:੩ (992) 
ਹੋਰ ਰੂਪ: 
ਤਬ ਲਗਿ 
“ਜਬ ਲਗੁ ਜੀਉ ਪਿੰਡੁ ਹੈ ਸਾਬਤੁ ਤਬ ਲਗਿ ਕਿਛੁ ਨ ਸਮਾਰੇ। ? 
-ਨਟ ੪, ਅਸ ੩, ੪੧ (981) 


ਤਬਲਗੁ- 
“ਜਬ ਲਗੁ ਜੋਬਨਿ ਸਾਸੁ ਹੈ ਤਬਲਗੁ ਇਹੁ ਤਨੁ ਦੇਹ। ” 
-ਸਿਰੀ ੧, ੧੭, ੧:੨ (20) 


(ਫਾ. ਤਬਲਬਾਜ਼) ਨਗਾਰਚੀ, ਧੌੱਸਾ ਵਜਾਉਣ ਵਾਲਾ 
“ਤਬਲਬਾਜ ਬੀਚਾਰ ਸਬਦਿ ਸੁਣਾਇਆ। ” 

-ਮਾਝ ੧, ਵਾਰ ੧0:੬ (142) 
ਖੇਮਾ,ਕਪੜੇ,ਟਾਟ ਕੈਨਵਸ ਦਾ ਬਣਿਆ ਖੇਮਾ ਜੋ ਚੋਬਾਂ ਤੇ ਖੜਾ ਕੀਤਾ ਜਾਂਦਾ ਹੈ ਤੇ ਇਕ 
ਥਾਂ ਤੋ” ਦੂਜੀ ਥਾਂ ਲੈ ਜਾਇਆ ਜਾ ਸਕਦਾ ਹੈ। 

“ਤੰਬੂ ਪਲੰਘ ਨਿਵਾਰ ਸਰਾਇਚੇ ਲਾਲਤੀ। ”” 


-ਮਾਝ ੧, ਵਾਰ ੮:੭ (141) 


“ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ। ”? 





2033 


-ਆਸਾ ੧, ਅਸ ੧੨, ੧੧ (417) 


“ਤਾਰਨ ਤਰਨੁ ਤਬੈ ਲਗੁ ਕਹੀਐ ਜਬ ਲਗੁ ਤਤੁ ਨ ਜਾਨਿਆ। ”? 
-ਮਾਰੂ ਕਬ, ੫. ੨:੧ (1104) 


- 


“ਹਾਥਿ ਤ ਡੋਰ ਮੁਖਿ ਖਾਇਓ ਤੰਬੋਰ। ? 
-ਗਉ ਕਬ, ੧੬, ੩:੧ (326) 


€ <0੫੨ 


(ਸੰ.) ਪਾਨ ਦਾ ਬੀੜਾ, ਹੋਰ ਵੇਖੋ “ਤੰਬੋਲੁ ” 
“ਸੁਬ ਸੀਗਾਰ ਤੰਬੋਲ ਰਸ ਸਣੁ ਦੇਹੀ ਸਭ ਖਾਮ। ”? 
-ਮਾਝ ੫, ਬਾਰਾ ੧:੭ (133) 
ਹੋਰ ਰੂਪ: 
ਤੰਬੋਲਾ- 
“ਦੂਜਾ ਭਾਉ ਵਿਸਾਰੀਐ ਏਹੁ ਤੰਬੋਲਾ ਖਾਇ ਰੀ। ” 
-ਆਸਾ ੫, ੧੧੮, ੨੨ (400) 


(ਸ.) ਪਾਨ ਵੇਚਨ ਵਾਲੀ, ਪਾਨ ਦਾ ਬੀੜਾ ਬਣਾਨ ਵਾਲੀ 
“ਕਹਾ ਸੁ ਪਾਨ ਤੰਬੋਲੀ ਹਰਮਾ ਹੋਈਆ ਛਾਈ ਮਾਈ। ” 
-ਆਸਾ ੧, ੧੨, ੨੪੩ (417) 


-ਸੂਹੀ ੫, 8, ੨੨੨ (737) 


“ਤਮ ਅੰਧ ਕੁਪ ਤੇ ਉਧਾਰੈ ਨਾਮੁ ਮੰਨਿ ਵਸਾਈਐ। ” 
੍‌੍ -ਗਉ ੫, ਛੰਤ ੩, ੨:੪ (249) 
“ਬਾਹ ਪਕੜਿ ਤਮ ਤੇ ਕਾਢਿਆ ਕਰਿ ਅਪੁਨਾ ਲੀਨਾ ਰਾਮ। ” (ਭਾਵ ਅਗਿਆਨਤਾ 
ਰੂਪੀ ਹਨੇਰੇ ਤੋ”) 
-ਬਿਲਾ ੫, ਛੰਤ ੫, ੨:੩ (848) 
“ਦ੍ਰਿਸਟਿ ਧਰਤ ਤਮ ਹਰਨ ਦਹਨ ਅਘ ਪਾਪ ਪ੍ਰਨਾਸਨ। ” 
-ਸਵ ੨, ੫੯੧ (1391) 
(2) ਤਮੋ ਗੁਣ, ਅਗਿਆਨ ਤੇ ਕ੍ਰੋਧ ਦਾ ਲਖਾਇਕ ਗੁਣ। 
“ਰਜ ਤਮ ਸਤ ਕਲ ਤੇਰੀ ਛਾਇਆ। ” 
-ਮਾਰੂ ੧, ਸੋਲਾ ੧੭, ੧੧:੧ (1038) 
(3) ਕਾਲਿਸ਼, ਸ਼ਿਆਮਤਾ(ਮਹਾਨਕੋਸ਼) 
“ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ । ” 
-ਮੁੰਦਾ ੫, ੧:੫ (1429) 


ਤਮ ਹਰਣ --- ਹਨੇਰਾ ਦੂਰ ਕਰਨ ਵਾਲੇ, ਪਾਪ ਮਿਟਾਣ ਵਾਲੇ (ਮਹਾਨਕੋਸ਼) 
“ਅਗਿਆਨ ਬਿਨਾਸਨ ਤਮ ਹਰਣ ਊਚੇ ਅਗਮ ਅਮਾਉ। ”” 





2034 


-ਮਾਝ ੫, ਦਿਨ ੪:੭ (137) 


(1) (ਅ. ਤਮਾਅ) ਲਾਲਚ, ਤਮਾ 
“ਵਡਾ ਦਾਤਾ ਤਿਲੁ ਨ ਤਮਾਇ। ”” 
-ਜਪੁ ੧, ੨੫੧੨ (5) 
“ਤਿਨ ਸਦਾ ਸੁਖੁ ਹੈ ਤਿਲੁ ਨ ਤਮਾਇ। ”” (ਭਾਵ ਥੁੜ, ਲੋੜ) 
-ਬਸੰ ੩, ੩, ੨:੪ (1173) 
ਹੋਰ ਰੂਪ: 
ਤਮਾਈ- 
“ਨਾਨਕ ਵੇਪਰਵਾਹੁ ਹੈ ਤਿਸੁ ਤਿਲੁ ਨ ਤਮਾਈ। ?” 
-ਸੂਹੀ ੩, ਵਾਰ ੨0੫ (792) 
ਤਮਾਏ- 
“ਜਨੁ ਨਾਨਕ ਵਡਿਆਈ ਆਖੇ ਹਰਿ ਕਰਤੇ ਕੀ ਜਿਸ ਨੋ ਤਿਲੁ ਨ ਤਮਾਏ ।” 
-ਬਿਹਾ ੪, ਵਾਰ ੧੫:੫ (554) 
(2) ਇਛਾ ਕਰੇ, (ਨਿਰੜੈ): ਤਾਂਘ, ਖਿਚ (ਦਰਪਣ); ਸਮਾਇ(ਸੰਧਿਆ) 
“ਸੁਣਿ ਸੁਣਿ ਆਖਣੁ ਆਖਣਾ ਜੇ ਭਾਵੈ ਕਰੇ ਤਮਾਇ। ”” 
-ਸਿਰੀ ੧, ੨, ੧੯੧੨ (14) 
(ਅੰ.ਤਮਾਸ਼ਾ) ਜੀਆ ਨੂੰ ਖੁਸ਼ ਕਰਨ ਵਾਲਾ ਦ੍ਰਿਸ਼/ਖੇਡ 


“ਰੰਗ ਤਮਾਸਾ ਪੂਰਨ ਆਸਾ ਕਬਹਿ ਨ ਬਿਆਪੈ ਚਿੰਤਾ। ” 
-ਗੂਜ ੫, ੪, ੩੨ (496) 


ਹੋਰ ਰੂਪ: 
ਤਮਾਸਿਆ- 
“ਕਉਤਕ ਕੋਡ ਤਮਾਸਿਆ ਚਿਤਿ ਨ ਆਵਸੁ ਨਾਉ। (ਖੇਡਾ, ਮਨੋਰੰਜਨ) 
-ਜੈਤ ੫, ਵਾਰ ੯ਸ, ੫, ੨੧ (707) 


ਤਮਾਸੇ- 
“ਰੰਗ ਤਮਾਸੇ ਬਹੁ ਬਿਧੀ ਚਾਇ ਲਗਿ ਰਹਿਆ। ” (ਖੇਡਾਂ) 
-ਸਿਰੀ ੫, ਅਸ ੨੬, ੬:੩ (70) 
ਤਮਾਸੈ- 
“ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ। (ਮਨੋਰੰਜਨ, ਖੇਡਾ) 
-ਆਸਾ ੧, ਅਸ ੧੧, ੫:੨ (417) 


ਕਲ ੬ ੭ 


ਹੁ ਤੰਬੋਲ 
“ਕਾਜਲੂ ਹਾਰ ਤਮੋਲ ਰਸੁ ਬਿਨੁ ਪਸੇ ਹਭਿ ਰਸ ਛਾਰੁ। ? 

-ਮਾਰੂ ੫, ਵਾਰ ੧ਸ, ੫, ੩:੨ (1094) 
(1) (ਸੰ.)ਰੁਖ, ਬ੍ਰਿਛ, ਦਰਖਤ 
““ਗਿਰਿ ਤਰ ਧਰਣਿ ਗਗਨ ਅਰੁ ਤਾਰੇ । ” 

-ਗਉ ੫. ਅਸ ੪, ੩੧ (237) 

““ਗਿਰਿ ਤਰ ਥਲ ਜਲ ਭਵਨ ਭਰਪੁਰਿ ਘਟਿ ਘਟਿ ਲਾਲਨ ਛਾਵਨੀ ਨੀਕੀ। ” 
(ਰੁੱਖਾਂ ਵਿਚ) 





2035 


-ਮਲਾ ੫, ੨੫, ੨੧੧ (1272) 
(2) ਹੇਠਾਂ, ਥਲੇ 
“ਗਿਰਿ ਤਰ ਜਲੁ ਜੁਆਲਾ ਭੈ ਰਾਖਿਓ ਰਾਜਾ ਰਾਮਿ ਮਾਇਆ ਫੇਰੀ। ” (ਪਹਾੜ ਤੋ 
ਹੇਠਾਂ ਸੁਟਣ) 

-ਭੈਰ ਨਾਮ, ੯, ੩੨ (1165) 
““ਹੈਵਰ ਊਪਰਿ ਛਤ੍ਰ ਤਰ ਤੇ ਫੁਨਿ ਧਰਨੀ ਗਾਡ। ” (ਜੋ ਘੋੜਿਆਂ ਉਪਰ ਛਤਰਾਂ 
ਹੇਠਾਂ ਸਨ) 

-ਸਲੋ ਕਬ, ੩੭:੨ (1366) 

(3) ਤਰਨਾ 
“ਨਾ ਤਰ ਨਾ ਤੁਲਹਾ ਹਮ ਬੂਡਸਿ ਤਾਰਿ ਲੇਹਿ ਤਾਰਣ ਰਾਇਆ। ”” 

-ਆਸਾ ੧, ਪਟੀ ੧੯:੨ (433) 


-ਗਊ ੫, ੧0੫, ੨:੨ (187) 


“ਕਉਨੁ ਨਾਮੁ ਗੁਰ ਜਾ ਕੈ ਸਿਮਰੈ ਭਵ ਸਾਗਰ ਕਉ ਤਰਈ। ” 
-ਸੋਰ ੯, ੫, ੧:੨ (632) 
(ਸੰ. ਤਰਸ) ਭੈ, ਡਰ 
“(ਖਸਮੁ ਪਛਾਨਿ ਤਰਸ ਕਰਿ ਜੀਅ ਮਹਿ ਮਾਰਿ ਮਣੀ ਕਰਿ ਫੀਕੀ। ”” 
-ਆਸਾ ਕਬ, ੧੭, ੪੧੧ (480) 


“ਸਿਧ ਸਾਧਿਕ ਤਰਸਹਿ ਸਭਿ ਲੋਇ।” 
-ਧਨਾ ੩, ੭, ੩੩ (665) 
“ਜਿਸੁ ਨਾਮੈ ਕਉ ਤਰਸਹਿ ਬਹੁ ਦੇਵਾ। ? 


-ਮਾਰੂ ੫, ਸੋਲਾ ੭, ੩:੧ (1078) 


“ਚਾਤ੍ਕ ਜਿਉ ਤਰਸਤ ਰਹੈ ਤਿਨ ਕੋ ਕਉਨੁ ਹਵਾਲੂ। ”? 
-ਸਲੋ ਕਬ, ੧੨੪੨ (1371) 


“ਲਖ ਚਉਰਾਸੀ ਤਰਸਦੇ ਜਿਸੁ ਮੇਲੇ ਸੋ ਮਿਲੈ ਹਰਿ ਆਇ। ”” 
-ਸਿਰੀ ੩, ੩੯, ੩੨ (29) 


(1) ਤਰਸਦੇ, ਲੁਛਦੇ ਭਾਵ ਇਛਾਵਾਨ, ਅਭਿਲਾਸ਼ੀ 
“ਮੰਗਤ ਜਨ ਦੀਨ ਖਰੇ ਦਰਿ ਠਾਢੇ ਅਤਿ ਤਰਸਨ ਕਉ ਦਾਨੁ ਦੀਜੈ । ” 
(ਇਛਾਵਾਨ, ਅਭਿਲਾਸ਼ੀ) 

-ਕਲਿ ੪, ਅਸ ੫, ੧੧ (1325) 
(2) ਲੋਚਨ, ਤਾਂਘਨ, ਅਭਿਲਾਖਾ ਕਰਨ 





2036 


“ਨੈਨ ਤਰਸਨ ਦਰਸ ਪਰਸਨ ਨਹ ਨੀਦ ਰੈਣਿ ਵਿਹਾਣੀਆ। ”” 
-ਬਿਹਾ ੫, ਛੰਤ ੨, ੧:੪ (542) 


<;ਆਾਸ ਪਿਆਸ ਸਫਲ ਮੂਰਤਿ ਉਮਗਿ ਹੀਉ ਤਰਸਨਾ। ” 
-ਕਾਨ ੫. ੩੫, ੧:੧ (1305) 


ਤਰਸਾਇ ---- ਵਿਲਕ, ਲੂਛ 
“ਬਾਬੀਹਾ ਨਾ ਬਿਲਲਾਇ ਨਾ ਤਰਸਾਇ ਏਹੁ ਮਨੁ ਖਸਮ ਕਾ ਹੁਕਮੁ ਮੰਨਿ। ” 
-ਮਲਾ ੧, ਵਾਰ ੯ਸ, ੩, ੧੧ (1282) 
ਹੋਰ ਰੂਪ: 
ਤਰਸਾਏ- 
“ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ। ”? 
-ਸਲੋ ਫਰ, ੨੯੨ (1379) 


(1) ਤਰਸੇਵੇ/ਲੋਚਾ ਨਾਲ 
“ਉਮਕਿ ਤਰਸਿ ਚਾਲੈ । ” 
-ਮਲਾ ੫, ੨੪, ੧":੨ (1272) 
(2) ਤਰ ਜਾਏਗਾ 
“ਭਜੁ ਨਾਮਾ ਤਰਸਿ ਭਵ ਸਿਧੰ। ”” 
-ਗੋਂਡ ਨਾਮ, ੧, ੪:੪ (873) 
(1) ਡਰ, ਭੈ ਵੇਖੋ “ਤਰਸ” 
“ਖਉਫੁ ਨ ਖਤਾ ਨ ਤਰਸੁ ਜਵਾਲੂ। ”” 
-ਗਉ ਰਵਿ, ੨, ੧:੪ (345) 
(2) ਦਇਆ ਰਹਿਮ 
“ਮੈ ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਓਇ। ” 
-ਮੁੰਦਾ ੫, ੧ੋਸ:੨ (1428) 


“ਮਿਤਿ ਨਹੀ ਪਾਈਐ ਅੰਤੁ ਨ ਲਹੀਐ ਮਨੁ ਤਰਸੈ ਚਰਨਾਰੇ। ” 
-ਸੂਹੀ ੫, ੬, ੩੨ (738) 


-ਮਾਝ ੩, ਅਸ ੧੪, ੬੧੨ (117) 


੭ 
“ਕੈਸੇ ਮਨ ਤਰਹਿਗਾ ਰੇ ਸੰਸਾਰੁ ਸਾਗਰੁ ਬਿੰਖੇ ਕੋ ਬਨਾ। ? 
-ਆਸਾ ਨਾਮ, ੫. ੧":੧ (486) 





2037 


-ਸਿਰੀ ੧, ੧੫, ੧੧ (19) 


(1) ਵੈਰਾਗ (ਮਹਾਨਕੋਸ਼), ਨਫਰਤ (ਨਿਰਣੈ, ਸ਼ਬਦਾਰਥ, ਦਰਪਣ) 
“ਉਪਜੀ ਤਰਕ ਦਿਗੰਬਰੁ ਹੋਆ। ”? 
-ਬਿਲਾ ੪, ਅਸ ੪, ੪:੧ (835) 
(2) ਵੈਰਾਗ 
“ਤਰੀਕਤਿ ਤਰਕ ਖੋਜਿ ਟੋਲਾਵਹੁ । ” (ਵੈਰਾਗ ਦੁਆਰਾ ਖੋਜਕੇ ਹਰੀ ਨੂੰ ਲਭਣਾ 
“ਤਰੀਕਤ? ਹੈ) 
-ਮਾਰੂ ੫, ਸੋਲਾ ੧੨, ੩:੨ (1083) 


““ਤਰਕਸ ਤੀਰ ਕਮਾਣ ਸਾਂਗ ਤੇਗ ਬੰਦ ਗੁਣ ਧਾਤੁ । ? 
-ਸਿਰੀ ੧, ੭, ੩੯੨ (16) 


ਤਰਕਸਬੰਦ --- ਤਰਕਸ਼ ਬੰਨਣ ਵਾਲੇ ਭਾਵੇ ਜੋਧੇ 
“ਲਸਕਰ ਤਰਕਸਬੰਦ ਬੰਦ ਜੀਉ ਜੀਉ ਸਗਲੀ ਕੀਤ। ” 
-ਸਿਰੀ ੫, ਅਸ ੨੬, ੭:੩ (70) 


“ਬੇਦ ਸਾਸਤ ਕਉ ਤਰਕਨਿ ਲਾਗਾ ਤਤੁ ਜੋਗੁ ਨ ਪਛਾਨੈ । ” 
-ਆਸਾ ੫, ੪੨, ੨੨ (381) 


-ਧਨਾ ਨਾਮ, ੪, ੨:੩ (693) 


-ਸਿਰੀ ਰਵਿ, ੧, ੧":੨ (93) 
“ਅਨਿਕ ਰੰਗ ਬਹੁ ਤਰੰਗ ਸਰਬ ਕੋ ਧਨੀ। ” (ਮਨ ਦੀਆਂ ਮੌਜਾਂ) 
-ਭੈਰ ੫, ੫੭, ੧੨ (1153) 


“ਬਹੰਤਿ ਅਗਾਹ ਤੋਯੰ ਤਰੰਗੰ ਦੁਖੰਤ ਗ੍ੁਹ ਚਿੰਤਾ ਜਨਮੰ ਤੇ ਮਰਣਹ। ” 
-ਸਸ ੫, ੧੭੩੨ (1355) 
ਤਰੰਗਾ- 
“ਹਰਿ ਹਰਿ ਨਾਮੁ ਜਪਿ ਅਨਤ ਤਰੰਗਾ। ” (ਅਨੇਕ ਲਹਿਰਾਂ ਵਾਲੇ ਹੀ) 
-ਆਸਾ ੪, ੫੯, ੧”:੧ (367) 


“ਜਲ ਤੇ ਊਠਹਿ ਅਨਿਕ ਤਰੰਗਾ। ”” (ਲਹਿਰਾਂ) 


-ਸੂਹੀ ੫, ੧, ੨੨੧ (736) 
ਤਰੰਗੀ- 
“ਅਨਤ ਤਰੰਗੀ ਨਾਮੁ ਜਿਨ ਜਪਿਆ ਮੈ ਗਣਤ ਨ ਕਰਿ ਸਕਿਆ। ?” 





2038 


-ਮਾਰੂ 8, ੨, ੪:੧ (995) 
“ਜੋਗ ਗਿਆਨ ਧਿਆਨ ਸੇਖਨਾਗੈ ਸਗਲ ਜਪਹਿ ਤਰੰਗੀ। (ਲਹਿਰਾਂ ਵਾਲਾ ਭਾਵ 


-ਕਲਿ ੫, ੩, ੨੧ (1322) 


-ਮਾਝ ੫, ੨੬, ੪੧ (102) 
“ਤੂੰ ਮੇਰਾ ਤਰੰਗੁ ਹਮ ਮੀਨ ਤੁਮਾਰੇ। ” (ਭਾਵ ਦਰਿਆ) 
-ਆਸਾ ੫, ੭੪, ੧੧ (389) 
ਤਰੰਗੇ- 
“ਨਾਨਕ ਪ੍ਰਭ ਸਰਨਾਗਤੀ ਜਪਿ ਅਨਤ ਤਰੰਗੇ ਰਾਮ । (ਅਨੇਕਾ ਲਹਿਰਾਂ ਵਾਲੇ ਹਰਿ) 
-ਬਿਲਾ ੫. ਛੰਤ ੫, ੧:੪ (848) 


(1) ਨਦੀ ਅਥਵਾ ਸਾਗਰ ਪਾਰ ਕਰਨ ਦੀ ਕ੍ਰਿਆ, ਤਰਨਾ 
“ਰਾਮ ਰਮਣ ਤਰਣ ਭੈ ਸਾਗਰ। (ਸਿਮਰਨ ਦੁਆਰਾ ਭਵਸਾਗਰ ਤੋ ਪਾਰ ਤਰਨਾ 


-ਗਉ ੫. ੧੫0, ੧":੧ (196) 


“ਸਾਧ ਸੰਗੇਣ ਤਰਣੰ ਨਾਨਕ ਮਹਾ ਸਾਗਰ ਭੈ ਦੁਤਰਹ । ”” 
-ਸਸ ੫, ੫, ੧:੨ (1358) 
(2) (ਸੱ.) ਬੇੜੀ, ਜਹਾਜ਼ 
““ਤਰਣ ਸਰਣ ਸੁਆਮੀ ਰਮਣ ਸੀਲ ਪਰਪੇਸੁਰਹ। ” 
-ਸਸ ੫. ੪੩੯੧ (1357) 
ਹੋਰ ਰੂਪ: 
ਤਰਣੰ- 
“ਸਤਿਗੁਰੁ ਗੁਰੁ ਸੇਵਿ ਅਲਖ ਗਤਿ ਜਾ ਕੀ ਸ੍ਰੀ ਰਾਮਦਾਸ ਤਾਰਣ ਤਰਣੰ। ? 
(ਜਹਾਜ਼) ੍‌ 
-ਸਵ ੪, ਗਯ, ੧:੧੮ (1401) 


ਤਰਣਹਾਰੁ---- ਤਰਣ ਜੋਗੇ, ਤਰ ਕੇ ਪਾਰ ਜਾਣ ਦੇ ਸਮਰਥ 


“ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ । ” 
-ਬਿਹਾ ੪, ਵਾਰ ੨0ਸ, ੧, ੨੫ (556) 


“ਗੁਰ ਪਰਸਾਦੀ ਛੂਟੀਐ ਬਿਖੁ ਭਵਜਲੁ ਸਬਦਿ ਗੁਰ ਤਰਣਾ। ” 
-ਸਿਰੀ ੩, ੫੧, ੧”:੨ (33) 
“ਜੀਵਤ ਮਰਣਾ ਤਾਰੇ ਤਰਣਾ।  (ਤਰੀਦਾ ਹੈ, ਪਾਰ ਹੋਈਦਾ ਹੈ) 
-ਆਸਾ ੧, ਅਸ ੪, ੩੧ (413) 


ਹੋਰ ਰੂਪ: 





2039 


ਤਰਣੀ- 
“ਸਾਧ ਸੰਗਤਿ ਕੈ ਅੰਚਲਿ ਲਾਵਹੁ ਬਿਖਮ ਨਦੀ ਜਾਇ ਤਰਣੀ। (ਤਰੀ ਜਾਏ) 

-ਜੈਤ ੫, ੧੨, ੧੨ (702) 
ਤਰਣੁ- 
““ਤਰਣੁ ਦੁਹੇਲਾ ਭਇਆ ਖਿਨ ਮਹਿ ਖਸਮੁ ਚਿਤਿ ਨ ਆਇਓ। (ਤਰਣਾ, ਪਾਰ 
ਹੋਣਾ) 

-ਆਸਾ ੫, ਛੱਤ ੧੧, ੩:੩ (460) 

ਤਰਣੇ- 
“ਜਗ ਜੀਵਨੁ ਹਰਿ ਧਿਆਇ ਤਰਣੇਂ । ” (ਤਰਣ ਲਈ) 

-ਭੈਰ ੪, ੭, ੧":੧ (1135) 


“ਤਉ ਭਵਜਲ ਤਰਤ ਨ ਲਾਵੈ ਬਾਰਾ। ? 


-ਗਉ ਕਬ, ਬਾਅ ੪0:੪ (342) 


“ਮਸਕੰ ਭਗਨੰਤ ਸੈਲ ਕਰਦਮੰ ਤਰੰਤ ਪਪੀਲਕਹ । ? 
-ਸਸ ੫. ੫੫੯੧ (1359) 


“ਜਿਉ ਕਾਸਟ ਸੰਗਿ ਲੋਹਾ ਬਹੁ ਤਰਤਾ ਤਿਉ ਪਾਪੀ ਸੰਗਿ ਤਰੇ ਸਾਧ ਸਾਧ ਸੰਗਤੀ 
ਗੁਰ ਸਤਿਗੁਰੂ ਗੁਰ ਸਾਧੋ। ” 
-ਕਾਨ ੪, ੧੧, ੨੧ (1297) 


-ਗਉ ਕਬ, ਅਸ ੩੭, ੧:੨ (330) 


-ਮਲਾ ੧, ਅਸ ੫, ੨੨ (1275) 


“ਕਾਗਰ ਨਾਵ ਲੰਘਹਿ ਕਤ ਸਾਗਰੁ ਬ੍ਰਿਥਾ ਕਥਤ ਹਮ ਤਰਤੇ । ”” 
-ਮਲਾ ੫, ੪, ੨੭੨ (1267) 


“ਨਦੀ ਤਰੰਦੜੀ ਮੈਡਾ ਖੋਜੁ ਨ ਖੁੰਭੈ ਮੰਝਿ ਮੁਹਬਤ ਤੇਰੀ। ” 
-ਗੂਜ ੫. ਵਾਰ ੯ਸ, ੫, ੧:੧ (520) 





2040 


ਤਰੰਦਿਆ- 
“ਹੰਸਾ ਵੇਖਿ ਤਰੰਦਿਆ ਬਗਾਂ ਭਿ ਆਯਾ ਚਾਉ। ” (ਤਰਦਿਆਂ) 
-ਵਡ ੪, ਵਾਰ ੧ਸ, ੩, ੩:੧ (585) 
(1) ਪਾਰ ਹੋਣ 
“ਸਰੰਜਾਮਿ ਲਾਗੁ ਭਵਜਲ ਤਰਨ ਕੈ । ” 
-ਆਸਾ ੫. ਸੋਪੁ ੪, ੧੧ (12) 
“ਕਹਿ ਕਬੀਰ ਭੈ ਸਾਗਰ ਤਰਨ ਕਉ ਮੈ ਸਤਿਗੁਰ ਓਟ ਲਇਓ। ”” 
-ਗਉ ਕਬ, ੫੯, ੪:੨ (336) 
(2) ਬੇੜੀ, ਜਹਾਜ਼, ਵੇਖੋ “ਤਰਣ (2) 
“ਯਾਹੂ ਤਰਨ ਤਾਰਨ ਸਮਰਾਥਾ। ” 
(ਬੇੜੀ ਵਾਂਗ ਤਾਰਨ ਤੇ ਸਮਰਥ ਹੈ 
-ਗਉ ੫. ਬਾਅ ੪੩੭ (259) 
(“ਨਿਰਣੇ ` ਇਸ ਦੇ ਅਰਥ ਤਰਸਕਨ ਦੀ ਜਾਂਚ ਸਿਖਾਉਣ ਤੇ ਤਾਰਨ ਦੇ ਸਮਰਥ 
ਕਰਦਾ ਹੈ) 
“ਮਨ ਨਿਰਮਲ ਕਰਮ ਕਰਿ ਤਾਰਨ ਤਰਨ ਹਰਿ ਅਵਰਿ ਜੰਜਾਲ ਤੇਰੈ ਕਾਹੂ ਨ ਕਾਮ 
ਜੀਉ। (ਤਾਰਨ ਵਾਲਾ ਤੁਲਹਾ (ਬੇੜੀ) 
-ਧਨਾ ੫, ੨੯, ੧੨ (678) 


ਤਰਨਤਾਰਨ--- ਤਾਰਨ ਵਾਲਾ ਜਹਾਜ਼, ਵੇਖੋ “ਤਰਣ ? 
“ਕਰਿ ਬਿਚਾਰੁ ਬਿਕਾਰ ਪਰ ਹਰਿ ਤਰਨ ਤਾਰਨ ਸੋਇ। ”” 
-ਆਸਾ ਕਬ, ੨੭, ੩੯੧ (482) 


-ਗਉ ੫. ਬਾਅ ੧੪:੪ (253) 


_“ਤਰਨਾਪੋ ਇਉ ਹੀ ਗਇਓ ਲੀਓ ਜਰਾ ਤਨੁ ਜੀਤਿ।” 


-ਸਲੋ ੯, ੩੧ (1426) 


-ਬਿਲਾ ੫, ੧੨੫, ੧":੧ (829) 
ਪਿਤਰਾਂ ਤੇ ਦੇਵਿਆਂ ਨੂੰ ਤ੍ਰਿਪਤ ਕਰਨ ਲਈ ਜਲ ਅਰਪਣ ਕਰਨਾ 
“ਸੰਧਿਆ ਤਰਪਣ ਕਰਹਿ ਗਾਵਿਤ੍ਰੀ ਬਿਨੁ ਬੂਝੇ ਦੁਖੁ ਪਾਇਆ। ” 
-ਸੋਰ ੩, ੧0, ੨੧੨ (603) 


-ਸੂਹੀ ੩, ਵਾਰ ੭ਸ, ੨, ੪੨੧ (707) 
“ਮਨਮੁਖ ਦੂਜੀ ਤਰਫ ਹੈ ਵੇਖਹੁ ਨਦਰਿ ਨਿਹਾਲਿ। ”(ਪਾਸੇ,ਦਿਸ਼ਾ ਵਿਚ) 





2041 


-ਮਲਾ ੧, ਵਾਰ ੧ਸ, ੩, ੧:੫ (1279) 


“ਦੋਵੈ ਤਰਫਾ ਉਪਾਈਓਨੁ ਵਿਚਿ ਸਕਤਿ ਸਿਵ ਵਾਸਾ। ”? 

-ਮਾਰੂ ੩, ਵਾਰ ੧0:੧ (1090) 
(2) ਤਰਦੇ ਹਨ 
“ਹਲਤਿ ਪਲਤਿ ਜਨ ਭਏ ਸੁਹੇਲੇ ਮੁਖ ਊਜਲ ਗੁਰਮੁਖਿ ਤਰਫਾ । ”” 

-ਪੁਭਾ ੪, ੫, ੨੧੨ (1336) 
(“ਮਹਾਨਕੋਸ਼” ਓਰਸੇ ਵਲੋਂ ਅਰਥ ਕਰਦੇ ਹਨ) 
-<-- ਤਰੀਦਾ ਹੈ 

“ਏਕੁ ਨਾਮੁ ਆਧਾਰੁ ਭਉਜਲੁ ਤਰਬੀਐ। ” 

-ਆਸਾਂ ੫, ੧੧੧, ੧੨ (398) 


-ਗਉ ੫, ੧੪0, ੧":੧ (210) 
-ਵਡ ੧, ਛੰਤ ੨, ੮:੨ (567) 
“ਤਰਲਾ ਜੁਆਣੀ ਆਪਿ ਭਾਣੀ ਇਛ ਮਨ ਕੀ ਪੂਰੀ ਏ।” 


-ਵਡ ੧, ਛੰਤ ੨, ੮:੩ (567) 


““ਤਰਵਰ ਪੰਖੀ ਬਹੁ ਨਿਸਿ ਬਾਸੁ। ? 
-ਗਉ ੧, ੬, ੩:੧ (152) 


ਹੋਰ ਰੂਪ: 
ਤਰਵਰਿ- 
“ਜਲ ਕੀ ਮਛੁਲੀ ਤਰਵਰਿ ਬਿਆਈ। ” (ਦਰਖਤ ਉਤੇ) 
-ਆਸਾ ਕਬ, ੨੨, ੨੧ (481) 


ਤਰਵਰੁ- 
-ਗਉ ਕਬ, ੨, ੩:੧ (323) 


-ਗਉ ੩, ਬਾਅ ੧ਸ:੮ (250) 
“ਕੁ ਹੁਕਮੁ ਸਚੁ ਖੁਦਾਇਆ ਬੁਝਿ ਨਾਨਕ ਬੰਦਿ ਖਲਾਸ ਤਰਾ । ”” 
(ਤਰ ਜਾਈਦਾ ਹੈ) 





2042 


-ਮਾਰੂ ੫, ਸੋਲਾ ੧੨, ੧੫:੩ (1084) 
ਮੈਂ ਤਰ ਜਾਂਦਾ ਹਾਂ/ਪਾਰ ਹੋ ਜਾਂਦਾ ਹਾਂ 
“ਤੂੰ ਕਰਤਾ ਤੂ ਦਾਨਾ ਬੀਨਾ ਤੇਰੈ ਨਾਮਿ ਤਰਾਉ। ” 
-ਮਾਰੂ ੧, ਅਸ ੧੧, ੧":੨ (1015) 


“ਐਸਾ ਦੀਵਾ ਨੀਰਿ ਤਰਾਇ। ” 
-ਰਾਮ ੧, ੭, ੧੧ (878) 
“ਏਹੁ ਭਉ ਜਲੁ ਜਗਤੁ ਸੰਸਾਰੁ ਹੈ ਗੁਰੁ ਬੋਹਿਥੁ ਨਾਮਿ ਤਰਾਇ। ”(ਤਾਰਦਾ ਹੈ) 
-ਸਲੋ ੪, ੨੭੩ (1424) 
ਹੋਰ ਰੂਪ: 
ਤਰਾਇਓ- 
“ਪਾਵਕੁ ਸਾਗਰੁ ਗਹਰੋ ਚਰਿ ਸੰਤਨ ਨਾਵ ਤਰਾਇਓ। ”(ਤਾਰ ਦਿੱਤਾ ਹੈ) 
-ਗਉ ੫, ਅਸ ੧੪, ੩:੧ (241) 
ਤਰਾਇਆ- 
“ਕਹੁ ਨਾਨਕ ਗੁਰਿ ਜਗਤੁ ਤਰਾਇਆ। ” (ਪਾਰ ਕੀਤਾ) 
-ਗਉਂ ੫, ਅਸ ੭, ੮:੨ (239) 
“ਤੂ ਦੁਖ ਭੰਜਨੁ ਸਰਬ ਸੁਖਦਾਤਾ ਹਮ ਪਾਥਰ ਤਰੇ ਤਰਾਇਆ। ”” (ਤਾਰਿਆਂ, 
ਤਰਾਇਆਂ) 
-ਵਡ ੪, ਛੰਤ ੪, ੪:੪ (575) 
ਤਰਾਇਣ ---- ਤਰ ਜਾਵੇ', ਪਾਰ ਹੋ ਜਾਵੇ 
“ਜਨਮ ਮਰਣ ਦੁਹਹੁ ਤੇ ਛੁਟਹਿ ਭਵਜਲੂ ਜਗਤੁ ਤਰਾਇਣ। ” 
ਜਾ -ਟੋਡੀ ੫, ੧0, ੧:੨ (714) 


ਹੋਰ ਰੂਪ: 
ਤਰਾਇਣੁ- 
“ਹਰਿ ਹਰਿ ਕ੍ਰਿਪਾ ਕਰੇ ਸੁਖਦਾਤਾ ਗੁਰਮਖਿ ਭਵਜਲੁ ਹਰਿ ਨਾਮਿ ਤਰਾਇਣੁ। ” 


-ਭੈਰ ੪, ੧, ੧੨ (1134) 


-ਮਾਝ ੫. ੪੮, ੪:੧ (108) 


-ਆਸਾ ੫, ੯੩, ੧੨ (394) 





2043 


-ਪੁਭਾ ੫, ਅਸ ੨, ੮":੨ (1348) 
ਤਰਾਏ- 
“ਜਨ ਕੀ ਪੈਜ ਰਖੈ ਰਾਮ ਨਾਮਾ ਪ੍ਰਹਿਲਾਦ ਉਧਾਰਿ ਤਰਾਏ । ” (ਤਾਰੇ) 
-ਆਸਾ ੪, ਛੰਤ ੯, ੫:੪ (443) 
(ਸੰ.) ਬੇੜਾ (ਮਹਾਨਕੋਸ਼), ਤਾਰ ਲਿਆ (ਨਿਰਣੈ) (ਦਰਪਣ) 
“ਮਵਗਨੀਆਰੇ ਪਾਥਰ ਭਾਰੇ ਸਤਸੰਗਤਿ ਮਿਲਿ ਤਰੇ ਤਰਾਸ। ” 
-ਕਾਨ ੪, ੩, ੩੨ (1295) 
ਹੋਰ ਰੂਪ: 
ਤਰਾਸਿ- 
“ਜਮ ਜੰਦਾਰੁ ਨ ਲਗਈ ਇਉ ਭਉਜਲੁ ਤਰੈ ਤਰਾਸਿ”” (ਤਾਰਦਾ ਹੈ) (“ਮਹਾਨਕੋਸ਼ ? 
ਇਥੇ ਵੀ ਅਰਥ “ਨੋਕਾ” ਸਾਥ ਹੀ ਕਰਦੇ ਹਨ) 
-ਸਿਰੀ ੧, ੨੧, ੨੩ (22) 


-ਗਉ ਕਬ, ੨0, ੧:੧ (327) 


“ਸਤਸੰਗਤਿ ਹਰਿ ਮੇਲਿ ਪ੍ਰਭ ਹਮ ਪਾਪੀ ਸੰਗਿ ਤਰਾਹ। ” 
-ਕਾਨ ੪, ਵਾਰ ੫ਸ, ੪, ੧:੪ (1314) 


ਹੋਰ ਰੂਪ: 
ਤਰਾਹਿ- 
“ਆਪਿ ਤਰਹਿ ਸੰਗੀ ਤਰਾਹਿ ਸਭ ਕੁਟੰਬੁ ਤਰਾਂਵੈ । (ਤਾਰ ਦੇ) 
-ਕਾਲ ੪, ਵਾਰ ੧੫:੪ (1318) 


-ਧਨਾ ੪, ੬, ੧੨ (668) 


“ਆਪੇ ਕੰਡਾ ਆਪਿ ਤਰਾਜੀ ਪੁਭਿ ਆਪੇ ਤੋਲਿ ਤੋਲਾਇਆ। ?” 
-ਸੋਰ ੪, ੪, ੧:੧ (605) 
(ਸੰ.) ਰਖਿਆ ਕਰਨ ਵਾਲਾ (ਮਹਾਨਕੋਸ਼) ਭਾਵ ਨਿਰਲੇਪ ਰਖਣ ਵਾਲਾ (ਨਿਰਣੈ) ਪਾਰ 
ਲੰਘਾਂਦਾ ਹੈ (ਦਰਪਣ) ਤਾਰਦੇ ਹਨ (ਕੋਸ਼) 
“ਧੰਨੁ ਧੰਨੁ ਗੁਰੂ ਨਾਨਕੁ ਸਮਦਰਸੀ ਜਿਨਿ ਨਿੰਦਾ ਉਸਤਤਿ ਤਰੀ ਤਰਾਂਤਿ। ” 
-ਮਲਾ ੪, ੫, ੪:੨ (1264) 


“ਚਾਰਿ ਬਰਨ ਚਾਰਿ ਆਸ੍ਮ ਹੈ ਕੋਈ ਮਿਲੈ ਗੁਰੂ ਗੁਰ ਨਾਨਕ ਸੋ ਆਪਿ ਤਰੈ ਕੁਲ 
ਸਗਲ ਤਰਾਧੋ । ”” 





2044 


-ਕਾਨ ੪, ੧੧, ੨੨ (1297) 


“ਖਤ੍ਰੀ ਬ੍ਰਾਹਮਣ ਸੂਦ ਵੈਸ ਸਭ ਏਕੈ ਨਾਮਿ ਤਰਾਨਥ। ” 
-ਮਾਰੂ ੫, ੧0, ੪:੧ (1001) 
ਤਰਾਯਉ ---- ਤਾਰਿਆ ਹੈ 
“ਅਅ ਜੋਨੀ ਸੰਭਵਿਅਉ ਜਗਤੁ ਗੁਰ ਬਚਨਿ ਤਰਾਯਉ। ” 
-ਸਵ ੪, ਕਲ ੮:੪ (1397) 
ਤਰਾਵਣਿਆ -- ਤਰਾ ਦੇਣ ਵਾਲੇ 
“ਗੁਰ ਕਿਰਪਾ ਤੇ ਹਰਿ ਨਿਰਭਉ ਧਿਆਇਆ ਬਿਖੁ ਭਉਜਲੁ ਸਬਦਿ 


-ਮਾਝ ੩, ਅਸ ੯, ੧":੨ (114) 


“ਨਾਨਕ ਗੁਰਮੁਖਿ ਹਰਿ ਆਪਿ ਤਰਾਵੈ । ” 
-ਗਉਂ ੪, ੪੩, ੪:੩ (165) 


“ਹਰਿ ਜਿਸ ਨੋ ਹੋਇ ਦਇਆਲੁ ਸੋ ਹਰਿ ਜਪਿ ਭਉ ਬਿਖਮੁ ਤਰਿ।” 

-ਸਿਰੀ ੪, ਵਾਰ ੧:੫ (83) 
“ਸਾਗਰ ਤਰਿ ਬੋਹਿਥ ਪਰ੍ਭ ਚਰਣ। ” (ਤਰਨ ਲਈ) 

-ਗੋਡ ੫, ੧੪, ੩:੩ (866) 


ਹੋਰ ਰੂਪ: 
ਤਰਿਓ- 
“ਇਹ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ। ”(ਤਰਿਆਂ) 
-ਗਉ ੫. ਸੋਹ ੫, ੨:੧ (13) 
“ਬਾਲਮੀਕੁ ਸੁਪਚਾਰੋ ਤਰਿਓ ਬਧਿਕ ਤਰੇ ਬਿਚਾਰੇ । (ਭਾਵ ਮੁਕਤ ਹੋ ਗਿਆ) 
-ਮਾਰੂ ੫, ੨, ੨੧ (999) 


ਤਰਿਆ- 
“ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸੁ ਤਰਿਆ। ” (ਤਰ ਗਿਆ, ਪਾਰ/ਮੁਕਤ ਹੋ 
ਗਿਆ) 

-ਗੂਜ ੫, ਸੋਂਦ ੫, ੧":੧ (10) 
ਤਰੀ- 
“ਨਾਨਕ ਦਾਸ ਤਰੀ ਤਿਨਿ ਮਾਇਆ। ” (ਤਰ ਲਈ,ਪਾਰ ਕਰ ਲਈ) 

-ਆਸਾ ੫, ੫੬, ੪੧੨ (385) 
(1) ਧਾਗੇ, ਤੜੀ 
“ਚਿਰਗਟ ਫਾਰਿ ਚਟਾਰਾ ਲੈ ਗਇਓ ਤਰੀ ਤਾਗਰੀ ਛੂਟੀ। ” 

-ਆਸਾ ਕਬ, ੧੬, ੫:੨ (480) 
(2) ਤਰ ਲਈ, ਪਾਰ ਕਰ ਲਈ, ਵੇਖੋ “ਤਰਿ? 





2045 


“ਹਰਿ ਹਰਿ ਕਰਤ ਪੂਤਨਾ ਤਰੀ। ”” 
-ਗੋਡ ਨਾਮ, ੫, ੩੯੧ (874) 
“ਧਨੁ ਧੰਨੁ ਗੁਰੂ ਨਾਨਕ ਸਮਦਰਸੀ ਜਿਨਿ ਨਿੰਦਾ ਉਸਤਤਿ ਤਰੀ ਤਰਾਂਤਿ। ” 
(ਨਿੰਦਾ ਉਸਤਤਿ ਨੂੰ ਤਰ ਕੇ ਭਾਵ ਨਿਰਲੇਪ ਰਹਿ ਕੇ) 
-ਮਲਾ ੪, ੫, ੪੩੨ (1264) 
ਹੋਰ ਰੂਪ: 
ਤਰੀਅੰ- 
“ਬੂਡੰਤ ਤਰੀਅੰ ਉਣੰ ਤ ਭਰੀਅੰ।” 
-ਸਸ ੫, ੬੪੧੨ (1359) 
ਤਰੀਅਲੇ- 
“ਕਹੁ ਨਾਨਕ ਤਿਨਿ ਭਵਜਲੂ ਤਰੀਅਲੇ ਪ੍ਰਭ ਕਿਰਪਾ ਸੰਤ ਸੰਗਾਰ। ”” 
-ਦੇਵ ੫, ੩੧, ੪:੧ (534) 
ਤਰੀਆ- 
“ਜਨ ਨਾਨਕ ਸਤਿਗੁਰੁ ਮੇਲਿ ਹਰਿ ਜਗੁ ਦੁਤਰੁ ਤਰੀਆ। ? 
-ਆਸਾ ੪, ਛੰਤ ੧੫, ੨੪ (449) 


(1) ਤਰਿਆ ਜਾਂਦਾ ਹੈ, ਵੇਖੋ “ਤਰੀ (2) 
(2) ਤਲੇ, ਹੇਠਾਂ 
“ਸਗਲ ਬਟਰੀਆ। ” 
“ਬਿਰਖ ਇਕ ਤਰੀਆ। ”? 
-ਬਿਹਾ ੫, ੧, ੩:੧;੨ (537) 


ਤਰੀਆਸੁ ---- ਮੈਂ ਤਰ ਗਈ 


“ਗੁਰਮੁਖਿ ਅੰਤਰਿ ਜਾਣਿਆ ਗੁਰਿ ਮੇਲੀ ਤਰੀਆਸੁ । ? 
-ਸਿਰੀ ੧, ਅਸ ੧੬, ੧:੩ (63) 


“ਗੁਰ ਬਿਨੁ ਕਿਉ ਤਰੀਐ ਸੁਖੁ ਹੋਇ। ” 


-ਸਿਰੀ ੧, ੧੬, ੧":੧ (20) 


ਤਰੀਕਤਿ ---- (1) ਸ਼ਰਾਹ ਦੀ ਕਿਤਾਬ, ਹਦੀਸ 
“ਤੁਰਕ ਤਰੀਕਤਿ ਜਾਨੀਐ ਹਿੰਦੂ ਬੇਦ ਪੁਰਾਨ। ” 
-ਗਉ ਕਬ, ਬਾਅ ੫:੧ (340) 
(2) (ਅ.)ਸੂਫੀਆਂ ਅਨੁਸਾਰ ਅੰਤਰ ਕਰਨ ਦੀ ਸ਼ੁੱਧੀ ਦਾ ਢੰਗ 
“ਤਰੀਕਤਿ ਤਰਕ ਖੋਜਿ ਟੋਲਾਵਹੁ । ”” 
-ਮਾਰੂ ੫, ਸੋਲਾ ੧੨, ੩:੨ (1083) 


“ਸਾਧੂ ਸੰਗਿ ਤਰੀਜੈ ਸਾਗਰੁ ਕਟੀਐ ਜਮ ਕੀ ਫਾਸਾ ਜੀਉ। ” 
-ਮਾਝ ੫, ੪੭, ੨੧੩ (108) 





2046 


“ਤਰੁ ਤਾਰੀ ਮਨਿ ਨਾਮੁ ਸੁਚੀਤੁ । ” 
-ਗਉ ੧, ੭, ੧:੪ (153) 
(2) ਤਾਰ ਦੇ, ਪਾਰ ਕਰ ਕੇ 
“ਅੰਨੁ ਪਾਣੀ ਮੁਚੁ ਉਪਾਇ ਦੁਖ ਦਾਲਦੁ ਭੰਨਿ ਤਰੁ । ” 
-ਸਾਰ ੪, ਵਾਰ ੩੬ਸ, ੫. ੧੨ (1251) 


“ਤਰੁਣ ਤੇਜੁ ਪਰ ਤ੍ਰਿਅ ਮੁਖੁ ਜੋਹਹਿ ਸਰੁ ਅਪਸਰੁ ਨ ਪਛਾਣਿਆ। ”?” 
-ਸਿਰੀ ਬੇਣੀ, ੧, ੩:੧ (93) 


-ਆਸਾ ੫. ਛੰਤ ੪, ੪:੨ (455) 
ਹੋਰ ਰੂਪ: 
ਤਰੁਣੀ- 
“ਜਿਉ ਤਰੁਣੀ ਕਉ ਕੰਤੁ ਬਾਲਹਾ ਤਿਉ ਮੇਰੈ ਮਨਿ ਰਾਮਈਆ। ”” 

-ਧਨਾ ਨਾਮ, ੩, ੩੨ (693) 
ਤਰੁਤਾਰੀ ---- ਬੇੜੀ, ਨੌਕ (ਮਹਾਨਕੋਸ਼, ਸੰਥਿਆ) 

“ਮਨ ਰੇ ਹਰਿ ਕੀਰਤਿ ਤਰੁਤਾਰੀ । ”” 

-ਗੂਜ ੪, ਅਸ ੧, ੧":੧ (506) 
(ਤਾਰੀ ਤਰ ਜਾ-(ਸ਼ਬਦਾਰਥ;ਤਾਰੀ ਤਰ (ਨਿਰਣੈ, ਦਰਪਣ)) 


“ਤਰਨਾਪੋ ਬਿਖਿਅਨ ਸਿਉ ਖੋਇਓ ਬਾਲਪਨੁ ਅਗਿਆਨਾ। ”” 
-ਰਾਮ ੯, ੩, ੧੧੧ (902) 


-ਬਿਲਾ ੫, ਅਸ ੨, ੭੧ (838) 


“ਬਾਰੇ ਬੂਢੇ ਤਰੁਨੇ ਭਈਆ ਸਭਹੂ ਜਮ ਲੈ ਜਈ ਹੈ ਰੇ। ” 
-ਬਿਲ ਕਬ, ੧, ੧:੧ (855) 


-ਸਵ ੪, ਨਲ ੫:੨ (1399) 


“ਮਨਮੁਖ ਭਉਜਲਿ ਪਚਿ ਮੁਏ ਗੁਰਮੁਖਿ ਤਰੇ ਅਥਾਹੁ । ” 
-ਸਿਰੀ ੧, ਅਸ ੧੬, ੮:੩ (64) 
ਹੋਰ ਰੂਪ: 





2047 


ਤਰੇਇ- 
“ਅਨਦਿਨੁ ਗੁਣ ਗਾਵੈ ਸੁਖ ਸਹਜੇ ਬਿਖੁ ਭਵਜਲੁ ਨਾਮਿ ਤਰੇਇ। ”” 
-ਰਾਮ ੩, ਵਾਰ ੪ਸ, ੩, ੩:੩ (948) 
ਤਰੈ - 
“ਮੰਨੈ ਤਰੈ ਤਾਰੇ ਗੁਰੁ ਸਿਖ।  (ਤਰਦਾ ਹੈ, ਪਾਰ ਹੁੰਦਾ ਭਾਵ ਮੁਕਤ ਹੁੰਦਾ ਹੈ) 
-ਜਪੁ ੧, ੧੫੩ (3) 
(1) ਤਰਦਾ ਹੈ, ਪਾਰ ਹੁੰਦਾ ਹੈ ਵੇਖੋ “ਤਰੇ” 
(2) ਪਾਣੀ ਦੀ ਸਤਾ ਉਤੇ ਰਹਿਣਾ 
“ਨਾ ਜੀਉ ਮਰੈ ਨ ਡੁਬੈ ਤਰੈ । ”” 
੍‌੍ -ਗਉ ੧, ੨, ੨:੧ (151) 
(3) ਥਲੇ, ਹੇਠਾਂ 
“ਜਉ ਗੁਰਦੇਵ ਤ ਬੈਕੁੰਠ ਤਰੈ । ”” 
-ਭੈਰ ਨਾਮ, ੧੧, ੧:੩ (1166) 


“ਬ੍ਰਹਮ ਨਾਮ ਗੁਣ ਸਾਖ ਤਰੋਵਰ ਨਿਤ ਚੁਨਿ ਚੁਨਿ ਪੂਜ ਕਰੀਜੈ। ” 
-ਕਲਿ ੪, ਅਸ ੪, ੧੧ (1325) 


ਵਡ ਪੁਰਖੁ ਅਗੰਮ ਤਰੋਵਰੁ ਹਮ ਪੰਖੀ ਤੁਝ ਮਾਹੀ। ? 


-ਗੂਜ ੧, ਅਸ ੪, ੮:੧ (505) 


“ਹਰਿ ਮੇਲਹੁ ਸਜਣੁ ਪੁਰਖੁ ਮੇਰਾ ਸਿਰੁ ਤਿਨ ਵਿਟਹੁ ਤਲ ਰੋਲੀਆ। ”” 
-ਗਉ ੪, ਵਾਰ ੧੯ਸ, ੪, ੧:੩ (311) 
(2) ਹੇਠਲੇ/ਨੀਵੇ' 
“ਤਲ ਕਾ ਬ੍ਰਹਮੁ ਲੇ ਗਗਨਿ ਚਰਾਵੈ। ” (ਹੇਠਲੇ ਸੁਆਸਾਂ ਨੂੰ ਦਸਵੇ' ਦੁਆਰ ਚੜ੍ਹਾਵੇ) 
-ਅਸ ਕਬ, ੭, ੧":੨ (477) 
(3) ਹੇਠਾਂ, ਨੀਚੇ 
“ਨਿੰਦਕ ਮਾਰਿ ਚਰਨ ਤਲ ਦੀਨੇ ਅਪੁਨੋ ਜਸੁ ਵਰਤਾਇਓ। ”” 
-ਮਲਾ ੫, ੧੮, ੧%:੨ (1270) 
(4) ਤਲਾ, ਛੰਭ 
-ਸਲੋ ਫਰ, ੬੬:੧ (1381) 


ਤਲਹੀਅਲੁ --- ਥਲਿਓ, ਤਹਿ ਤੋਂ, ਅੰਦਰੋ” 
“ਰਤਾ ਸਚਿ ਨਾਮਿ ਤਲਹੀਅਲੁ ਸੋ ਗੁਰ ਪਰਮਲੁ ਕਹੀਐ। ” 
-ਪ੍ਰਭਾ ੧, ੬, ੩੧ (1329) 
ਅਧੀਨਤਾ,ਤਾਬਿਆਦਾਰੀ, ਮੁਥਾਜੀ 
“ਤਿਸ ਕਉ ਤਲਕੀ ਕਿਸੈ ਦੀ ਨਾਹੀ ਹਰਿ ਦੀਬਾਨਿ ਸਭਿ ਆਣਿ ਪੈਰੀ ਪਾਇਆ।” 





20468 


-ਵਡ ੪, ਵਾਰ ੧੪:੨ (591) 


“ਪਾਨੀਆ ਬਿਨੁ ਮੀਨੁ ਤਲਫੈ । ”” 
-ਗੋਂਡ ਨਾਮ, ੪, ੧":੧ (874) 
(1) (ਤਲਬ) ਬੁਲਾਵਾ, ਸਦਾ 
“ਆਈ ਤਲਬ ਗੋਪਾਲ ਰਾਇ ਕੀ ਮਾਇਆ ਮੰਦਰ ਛੋਡਿ ਚਲਿਓ। ”” 
-ਆਸਾ ਕਬ, ੧੫, ੫:੨ (479) 
“ਤਿਨ ਜਮ ਕੀ ਤਲਬ ਨ ਹੋਵਈ ਨਾ ਓਇ ਦੁਖ ਸਹਾਹਿ। (ਮੰਗ) 
-ਗੂਜ ੩, ਵਾਰ ੧੮ਸ, ੩, ੨:੬ (516) 
ਹੋਰ ਰੂਪ: 
ਤਲਬਾ- 
“ਤਲਬਾ ਪਉਸਨਿ ਆਕੀਆ ਬਾਕੀ ਜਿਨਾ ਰਹੀ। ? (ਸਦੇ) 
-ਰਾਮ ੩, ਵਾਰ ੧੩ਸ, ੧, ੨:੩ (953) 
(2) ਖਾਹਿਸ਼, ਇਛਾ, ਲਾਲਸਾ 
“ਜੀਵਨ ਤਲਬ ਨਿਵਾਰਿ ਸੁਆਮੀ। ” 
-ਰਾਮ ੧, ੨, ੧":੧ (876) 
ਤਲਬੀਐ ---- ਬੁਲਾਏ/ਸੱਦੇਗਾ 
“ਬਾਕੀ ਵਾਲਾ ਤਲਬੀਐ ਸਿਰਿ ਮਾਰੇ ਜੰਦਾਰੁ ਜੀਉ। ”” 
-ਸੂਹੀ ੧, ਅਸ ੨, ੫:੧ (751) 


-ਸਲੋ ੧, ੭੨ (1410) 


“ਉਰਧ ਮੂਲ ਜਿਸੁ ਸਾਖ ਤਲਾਹਾ ਚਾਰਿ ਬੇਦ ਜਿਤੁ ਲਾਗੇ । ”” 
-ਗੂਜ ੧, ਅਸ ੧, ੨:੧ (503) 


““ਖੇਲਿ ਗਏ ਸੇ ਪੰਖਣੂੰ ਜੋ ਚੁਗਦੇ ਸਰ ਤਲਿ। ”(ਤਲਾ ਵਾਲੀ ਜਗਾ ਭਾਵ ਜਿਥੇ ਚੋਗਾ 
ਖੁਲ੍ਹਾ ਮਿਲਦਾ ਹੈ) 


-ਸਿਰੀ ੧, ਅਸ ੧੧, ੮:੧ (60) 
(2) ਹੇਠਾਂ, ਥਲੇ 
“ਪੰਚ ਮਾਰਿ ਪਾਵਾ ਤਲਿ ਦੀਨੇ। 
-ਆਸਾ ਕਬ, ੩, ੨:੩ (476) 
“ਫਰੀਦਾ ਮਹਲ ਨਿਸਖਣ ਰਹਿ ਗਏ ਵਾਸਾ ਆਇਆ ਤਲਿ। ”(ਥੱਲੇ, ਧਰਤੀ ਥੱਲੇ 
ਭਾਵ ਕਬਰ ਵਿਚ) 
-ਸਲੋ ਫਰ, ੯੭੧ (1382) 
(3) ਪੈਰ ਦਾ ਤਲਾ 





2049 


“ਸੀਸੁ ਨਿਹਾਰਉ ਚਰਣ ਤਲਿ ਧੂਰਿ ਮੁਖਿ ਲਾਵਉ । ” 
- ਸ਼ੂਹੀ ੫, ੪੨, ੧੧੨ (745) 


(1) ਹਥੇਲੀ 
“ਚਾਰਿ ਬਰਨ ਚਉਹਾ ਕੇ ਮਰਦਨ ਖਟੁ ਦਰਸਨ ਕਰ ਤਲੀ ਰੇ। ? (ਹੱਥ ਵਿਚ ਛੇ 
ਸ਼ਾਸਤਰ ਹਨ) 
- ਆਸਾ ੫. ੧੩੨, ੧੧ (404) 
“ਸਿਰੁ ਧਰਿ ਤਲੀ ਗਲੀ ਮੇਰੀ ਆਉ। ” (ਹਥੇਲੀ ਉਪਰ) 
- ਸਲੋ ੧, ੨੦੧੨ (1412) 
(2) ਪੈਰ ਦਾ ਤਲਾ 
“ਦਾਨੁ ਮਹਿੰਡਾ ਤਲੀ ਖਾਕੁ ਜੇ ਮਿਲੈ ਤ ਮਸਤਕਿ ਲਾਈਐ। ” (ਪੈਰਾਂ ਦੇ ਤਲੇ ਦੀ 
ਧੂੜ ਭਾਵ ਚਰਨ ਧੂੜ) 
- ਆਸਾ ੧, ਵਾਰ ੧੦੧ (468) 
ਹੋਰ ਰੂਪ: 
ਤਲੀਆਂ - 
“ਫਰੀਦਾ ਤਨੁ ਸੁਕਾ ਪਿੰਜਰੁ ਥੀਆ ਤਲੀਆਂ ਖੂੰਡਹਿ ਕਾਗ। ” 
- ਸਲੋ ਫਰ, ੯੦੧ (1382) 


“ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ। ” 
(ਸਭ ਦੇ ਥਲੇ ਭਾਵ ਨਿਮਾਣਾ ਹੋ ਕੇ ਰਹਿੰਦਾ ਹੈ) 
-ਗਉ ੫, ਸਲੋ ੧੨ ਸ:੧ (278) 
“ਜਿਉ ਧਰਤੀ ਚਰਣ ਤਲੇ ਤੇ ਊਪਰਿ ਆਵੈ ਤਿਉ ਨਾਨਕ ਸਾਧ ਜਨਾ ਜਗਤੁ ਆਣਿ 
ਸਭੁ ਪੈਰੀ ਪਾਏ । ””(ਹੇਠਾਂ ਤੋ) 
-ਸੂਹੀ ੪, ੧੨, ੪੨੨ (735) 


ਹੋਰ ਰੂਪ: 

ਤਲੈ- 

“ਤਿਸ ਤੇ ਭਾਰੁ ਤਲੈ ਕਵਣੁ ਜੋਰੁ । ? 
(ਹੇਠਾਂ, ਥਲੇ) 


-ਜਪੁ ੧, ੧੬:੧੩ (3) 

“ਸੋ ਕਿਸ ਕਉ ਨਦਰਿ ਲੈ ਆਵੈ ਤਲੈ। ” (ਨਜ਼ਰ ਹੇਠਾਂ) 
-ਗਉ ੫, ੧0੨, ੩:੨ (186) 
“ਤਲੈ ਕੁੰਚਰੀਆ ਸਿਰਿ ਕਨਿਕ ਛਤਰੀਆ। ”” (ਹੇਠਾਂ ਭਾਵ ਚੜਨ ਲਈ ਹਾਥੀ ਹਨ) 


-ਆਸਾ ੫, ੫੫, ੨੧ (385) 


(1) ਹੇਠਾਂ, ਵੇਖੋ “ਤਲੇ 
(2) ਤਲੀ, ਹਥੇਲੀ 
“ਅਸਟ ਦਸਾ ਸਿਧਿ ਕਰ ਤਲੈ ਸਭ ਕ੍ਰਿਪਾ ਤੁਮਾਰੀ। (ਅਠਾਰਾਂ ਸਿਧੀਆਂ ਹੱਥ ਦੀ 
ਤਲੀ ਤੇ ਆ ਗਈਆਂ) 
-ਬਿਲਾ ਰਵਿ, ੧, ੧:੨ (858) 





2050 


“ਸਹਸ ਤਵ ਨੈਨ ਨਨ ਨੈਨ ਹਰਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋੋਹੀ। ” 
-ਧਨਾ ੧, ਸੋਲਾ ੩, ੨:੧ (13) 


“ਤੜ ਸੁਣਿਆ ਸਭਤੁ ਜਗਤ ਵਿਚਿ ਭਾਈ ਵੇਮੁਖੁ ਸਣੈ ਨਫਰੈ ਪਉਲੀ ਪਉਦੀ ਫਾਵਾ 
ਹੋਇ ਕੈ ਉਠਿ ਘਰਿ ਆਇਆ। ”? 
-ਗਉ ੪, ਵਾਰ ੧੨ਸ, ੪, ੧:੪ (306) 


ਤੜਫੜਾਇ --- ਤੜਫੇ, ਵਿਆਕੁਲ ਹੋ ਕੇ ਤੜਫੇ 
“ਜਿਉ ਜਲ ਬਿਹੂਨ ਮਛੁਲੀ ਤੜਫੜਾਇ। ” 
-ਗਉ ੫. ਸੁਖ ੧੩, ੬:੨ (280) 
ਹੋਰ ਰੂਪ: 
ਤੜਫੜਾਵੈ- 
“ਜਲ ਬਾਝੁ ਮਛੁਲੀ ਤੜਫੜਾਵੈ ਸੰਗਿ ਮਾਇਆ ਰੁਠੀਆ” 
-ਰਾਮ ੫. ਰੁਤੀ ੩:੪ (928) 


-ਭੈਰ ੫, ੨੮, ੩:੪ (1143) 


(1) ਤਿਸ, ਉਸ, ਉਨਾਂ 
“ਤਾ ਕੇ ਅੰਤ ਨ ਪਾਏ ਜਾਹਿ” (ਉਸ) 
-ਜਪੁ ੧, ੨੪੧੮ (5) 
“ਤਾ ਕੀਆ ਗਲਾ ਕਥੀਆ ਨਾ ਜਾਹਿ। ” (ਉਨ੍ਹਾਂ) 
-ਜਪੁ ੧, ੩੬੦੫ (8) 
(2) ਤਦ,ਤਾਂ 
“ਤਾ ਆਖਿ ਨ ਸਕਹਿ ਕੇਈ ਕੇਇ। ” (ਤਦ ਵੀ) 
-ਜਪੁ ੧, ੨੬:੨੨ (6) 
“ਤਾ ਲਿਖੀਐ ਸਿਰਿ ਗਾਵਾਰਾ ਗਾਵਾਰੁ। ? (ਤਦ) 
-ਜਪੁ ੧, ੨੬:੨੬ (6) 
“ਕੂੜਿ ਵਿਗੁਤੀ ਤਾ ਪਿਰਿ ਮੁਤੀ ਸਾ ਧਨ ਮਹਲੁ ਨ ਪਾਈ। ”(ਤਾਂ) 
-ਗਉ ੩. ਛੰਤ ੧, ੩:੪ (244) 
ਹੋਰ ਰੂਪ: 


ਤਾਂ- 
“ਮਿਹਰ ਕਰੇ ਜਿਸੁ ਮਿਹਰਵਾਨੁ ਤਾਂ ਕਾਰਜੁ ਆਵੈ ਰਾਸਿ। ” 
-ਸਿਰੀ ੫, ੭੭, ੩:੩ (44) 


(3) ਜਿਸ 
“ਤਾ ਤੇ ਬਿੰਖੈ ਭਈ ਮਤਿ ਪਾਵਸਿ ਕਾਇਆ ਕਮਲੁ ਕੁਮਲਾਣਾ। ” 
-ਸਿਰੀ ਬੇਣੀ, ੧, ੪:੩ (93) 





2051 


(1) ਤਦ, ਵੇਖੋ “ਤਾਂ (2) 
(2) ਤੋਂ 
“ਮੈ ਤਾਂ ਨਾਮੁ ਤੇਰਾ ਆਧਾਰੁ। ”? 
-ਆਸਾ ੧, ੧੮, ੧":੧ (354) 
(3) ਉਥੇ, ਤਿਸ ਸਥਾਨ 
“ਸਚੁ ਤਾਂ ਪਰੁ ਜਾਣੀਐ ਜਾ ਆਤਮ ਤੀਰਥਿ ਕਰੇ ਨਿਵਾਸੁ । ” 
-ਆਸਾ ੧, ਵਾਰ ੧0ਸ, ੧, ੨੯ (468) 
(4) ਇਸ 
“ਤਾਂ ਤੇ ਜਾਪਿ ਮਨਾ ਹਰਿ ਜਾਪਿ।” 
-ਕਾਨ ੫, ੪੪, ੧":੧ (1307) 
(5) ਉਸ 
“ਤਨੁ ਧਨੁ ਜਿਹ ਤੋ ਕਉ ਦੀਓ ਤਾਂ ਸਿਉ ਨੇਹੁ ਨ ਕੀਨ। ” 
-ਸਲੋ ੯, ੭:੧ (1426) 


(1) ਤਪ ਕਰਨ ਦੀ ਕ੍ਰਿਆ 
“ਅਸੰਖ ਪੂਜਾ ਅਸੰਖ ਤਪੁ ਤਾਉ। ”” 
੍‌੍ -ਜਪੁ ੧, ੧੭੪੨ (3) 
“ਏਹਾ ਭਗਤਿ ਏਹੋ ਤਪ ਤਾਉ। ?” 
-ਆਸਾ ੧, ੬, ੧:੩ (350) 
(2) ਆਂਚ, ਸੇਕ 
“ਭਉ ਖਲਾ ਅਗਨਿ ਤਪ ਤਾਉ। ”” 
-ਜਪੁ ੧, ੩੮:੩ (8) 
“ਸਚੀ ਨਦਰਿ ਨਿਹਾਲੀਐ ਬਹੁੜਿ ਨ ਪਾਂਵੈ ਤਾਉ। ” 
-ਸਿਰੀ ੧, ੧੫, ੨੩ (19) 


ਤਾਪ, ਬੁਖਾਰ(ਮਹਾਨਕੋਸ਼)(ਦਰਪਣ); ਉਸ ਨੂੰ (ਸ਼ਬਦਾਰਥ); ਤਪਸ਼,ਗ਼ਰਮੀ (ਨਿਰਣੈ) 
“ਪਾਲਾ ਤਾਊ ਕਛੂ ਨ ਬਿਆਪੈ ਰਾਮ ਨਾਮ ਗੁਨ ਗਾਇ। ” 
-ਆਸਾ ੫. ੩੧, ੧੧ (378) 


“ਜਿਉ ਕੰਚਨੁ ਬੈਸੰਤਰਿ ਤਾਇਓ ਮਲੁ ਕਾਟੀ ਕਟਿਤ ਉਤਾਰੀ। ”” 
-ਧਨਾ ੪, ੧, ੨੭੨ (666) 


“ਮੇਰਾ ਮਨੁ ਲੋਚੈ ਗੁਰ ਦਰਸਨ ਤਾਈ। ” 
-ਮਾਝ ੫. ੮, ੧੧ (96) 
(2) ਨਮਿਤ, ਖਾਤਰ 
“ਨਿਤ ਸਉਦਾ ਸੁਦੁ ਕੀਚੈ ਬਹੁ ਭਾਤਿ ਕਰਿ ਮਾਇਆ ਕੈ ਤਾਈ। ”” 
੍‌ -ਗਉ ੪, ੪੮, ੩:੧ (166) 
“ਕਰੈ ਬਿਕਾਰ ਜੀਅਰੈ ਕੈ ਤਾਈ। ” (ਜਿਊਣ ਦੀ ਖਾਤਰ) 
-ਰਾਮ ੫, ੫੨, ੨੪੩ (899) 
ਹੋਰ ਰੂਪ: 





2052 


ਤਾਂਈ- 
“ਖਿਨੁ ਤਿਲੁ ਰਹਿ ਨ ਸਕੈ ਪਲੁ ਜਲ ਬਿਨੁ ਮਰਨੁ ਜੀਵਨ ਤਿਸੁ ਤਾਂਈ। ” 
-ਮਲਾ ੧, ਅਸ ੧, ੪:੨ (1273) 
(3) ਤਕ, ਤੀਕ, ਤੋੜੀ 
“'ਇਹੁ ਸਰੀਰੁ ਕੂੜਿ ਕੁਸਤਿ ਭਰਿਆ ਗਲ ਤਾਈ ਪਾਪ ਕਮਾਏ । ” 
-ਗਉ ੩. ਛੰਤ ੩, ੧:੪ (245) 


“ਨਾਨੀ ਸੀ ਬੂੰਦ ਪਵਨੁ ਪਤਿ ਖੌਂਵੈ ਜਨਮਿ ਮਰੈ ਖਿਨੁ ਤਾਂਈ। ” 
-ਮਲਾ ੧, ਅਸ ੨, ੪:੨ (1274) 
ਤਾਂਈ- 
“ਫਰੀਦਾ ਕਚੈ ਭਾਂਡੇ ਰਖੀਐ ਕਿਚਰੁ ਤਾਂਈ ਨੀਰੁ । ” 
-ਸਲੋ ਫਰ, ੯੬੨ (1382) 
(4) ਅਧੀਨ, ਵਸ 
“ਜੀਵਣੁ ਮਰਣਾ ਸਭੁ ਤੁਧੈ ਤਾਈ। ”” 
-ਮਾਝ ੩, ਅਸ ੨, ੮:੨ (110) 
(5) ਸਦਕਾ, ਕਾਰਨ 
“ਕਹਤ ਕਬੀਰ ਸੁਨਹੁ ਰੇ ਸੰਤਹੁ ਭੈ ਸਾਗਰ ਕੈ ਤਾਈ। ” 
-ਆਸਾ ਕਬ, ੯, ੪੧੧ (478) 
(6) ਉਸ ਵਿਚ 
““ਭੜ ਭੜ ਅਗਨਿ ਸਾਗਰੁ ਦੇ ਲਹਰੀ ਪੜਿ ਦਝਹਿ ਮਨਮੁਖ ਤਾਈ ਹੇ । ” 
-ਮਾਰੂ ੧, ਸੋਲਾ ੬, ੯:੩ (1026) 


“ਰਖਿ ਖਜਾਨੈ ਪਾਇਆ ਸਰਾਫੀ ਫਿਰਿ ਨਾਹੀ ਤਾਈਜਾ ਹੇ। ? 
-ਮਾਰੂ ੫, ਸੋਲਾ ੩, ੧੬:੩ (1074) 


“ਨਾਨਕ ਪੂਰਾ ਜੇ ਮਿਲੈ ਕਿਉ ਘਾਟੈ ਗੁਣ ਤਾਸ। ” 
-ਸਿਰੀ ੧, ੯, ੪:੩ (17) 
(2) ਸੁਆਮੀ, ਮਾਲਕ (ਮਹਾਨਕੋਸ਼), ਖਜ਼ਾਨਾ (ਸ਼ਬਦਾਰਥ), ਨਿਰਣੈ, ਦਰਪਣ) 
ਹੇਠਾਂ ਵੇਖੋ “ਤਾਸੁ” (2) 
“ਹੇ ਪੂਰਨ ਹੇ ਸਰਬ ਮੈ ਦੁਖ ਭੰਜਨ ਗੁਣ ਤਾਸ” 
੍‌੍ -ਗਉ ੫. ਬਾਅ ੫੨੪੨ (261) 


-ਮਾਰੂ ੫, ਸੋਲਾ ੮, ੧:੨ (1078) 





2053 


“ਕਿਆ ਹਮ ਕਿਰਮ ਕਿਆ ਕਰਮ ਕਮਾਵਹਿ ਮੂਰਖ ਮੁਗਧ ਰਖੇ ਪ੍ਰਭ ਤਾਸ। ”” 
-ਕਾਨ ੪, ੩, ੩੯੧ (1295) 


“ਮ੍ਰਿਗ ਤ੍ਰਿਸਨਾ ਜਿਉ ਝੂਠੋ ਇਹੁ ਜਗ ਦੇਖਿ ਤਾਸਿ ਉਠਿ ਧਾਵੈ। ” 
-ਗਉ ੯, ੩, ੧:੨ (219) 


“ਸਤਿਗੁਰੁ ਸੇਵੇ ਆਪਣਾ ਹਉ ਸਦ ਕੁਰਬਾਣੈ ਤਾਸੁ । ? 
-ਸਿਰੀ ੧, ੧੮, ੩:੨ (21) 
(2) ਖਜ਼ਾਨਾ, ਭਾਂਡਾ, ਸੰਗੂਹਿ 
“ਨਾਨਕ ਨਦਰੀ ਪਾਈਐ ਸਚੁ ਨਾਮੁ ਗੁਣ ਤਾਸੁ। ? 
-ਸਿਰੀ ੩, ੩੪, ੪:੪ (26) 
(3) ਉਸ ਦਾ/ਉਸ ਦੀ 
“ਪੁੰਨ ਦਾਨ ਚੰਗਿਆਈਆ ਬਿਨੁ ਸਾਚੇ ਕਿਆ ਤਾਸੁ। 
-ਸਿਰੀ ੧, ਅਸ ੬, ੧੨ (56) 
“ਉਊਚਉ ਪਰਬਤੁ ਗਾਖੜੋ ਨਾ ਪਉੜੀ ਤਿਤੁ ਤਾਸੁ । ” 
-ਸਿਰੀ ੧, ਅਸ ੧੬, ੧:੨ (63) 
“ਜਨ ਨਾਨਕ ਨਾਮੁ ਧਿਆਇ ਤੂ ਸਭਿ ਕਿਲਵਿਖ ਕਟੇ ਤਾਸੁ । "(ਉਸ ਦੇ) 
-ਗਉ ੪, ਵਾਰ ੬ਸ, ੪, ੨:੪ (302) 
(ਮਹਾਨਕੋਸ਼, ਇਥੇ ਅਰਥ ਤ੍ ਰਾਸ ਭੈ ਦੇ ਕਰਦਾ ਹੈ) 
(4) ਤ੍ਰੇਹ, ਪਿਆਸ 
“ਜਪਿ ਹਰਿ ਚਰਣ ਮਿਟੀ ਖੁਧਿ ਤਾਸੁ । ” 
-ਗਉ ੫, ੧੪੯, ੧”":੨ (195) 
(5) ਉਸ 
“ਅਨਦਿਨੁ ਸਿਮਰਹੁ ਤਾਸੁ ਕਉ ਜੋ ਅੰਤਿ ਸਹਾਈ ਹੋਇ।” 
-ਗਉ ੫. ਬਾਅ ੧੫:੧ (253) 
(6) ਉਸ ਨੂੰ 
“ਜਹ ਉਹੁ ਜਾਇ ਤਹੀ ਸੁਖੁ ਪਾਂਵੈ ਮਾਇਆ ਤਾਸੁ ਨ ਝੋਲੈ ਦੇਵ। ” 
-ਬਿਲਾ ਕਬ, ੧੨, ੨:੧ (857) 
(7) ਤ੍ਰਾਹ ਤਰਾ ਹ ਕਰਕੇ, ਬਚਾਓ ਬਚਾਓ ਦੀ ਪੁਕਾਰ ਕਰਕੇ 
“ਤਾਸੁ ਤਾਸੁ ਧਰਮ ਰਾਇ ਜਪਤੁ ਹੈ ਪਏ ਸਚੇ ਕੀ ਸਰਨਾ। ”” 
-ਮਾਰੂ ੩, ੧, ੫:੨ (993) 
(8) ਉਹ 
“ਸਰੁ ਸੰਤੋਖੁ ਤਾਸੁ ਗੁਰੁ ਹੋਇ। ”(ਉਹ ਗੁਰੂ ਹੀ) 
-ਪੁਭਾ ੧, ੬, ੧੨ (1329) 


“ਜਿਨਿ ਕਰਤੈ ਕਰਣਾ ਕੀਆ ਚਿੰਤਾ ਭਿ ਕਰਣੀ ਤਾਹ। ” 
-ਆਸਾ ੧, ਵਾਰ ੮ਸ, ੧, ੧:੬ (467) 


(1) ਉਥੇ, ਹੋਰ ਵੇਖੋ “ਤਾਹਿ” (3) 





2054 


“ਅਨਦ ਬਿਨੋਦ ਮੰਗਲ ਸੁਖ ਤਾਹਾ। ”” 
-ਸੂਹੀ ੫, ੨੬, ੧:੨ (742) 
(2) ਉਸ ਦੀ, ਉਸ ਦੇ, ਹੋਰ ਵੇਖੋ “ਤਾਹਿ” (1) 
“ਜਾ ਕਉ ਅਲਖੁ ਲਖਾਏ ਆਪੇ ਅਕਥ ਕਥਾ ਬੁਧਿ ਤਾਹਾ ਹੇ। ” 
-ਮਾਰੂ ੧, ਸੋਲਾ ੧੨, ੬੩ (1032) 
“ਹਰਿ ਜਸੁ ਕੀਰਤਨੁ ਸੰਗਿ ਧਨੁ ਤਾਹਾ। ” (ਉਸ ਦੇ) 
-ਮਾਰੂ ੫, ਸੋਲਾ ੧, ੯੨ (1072) 


(3) ਉਸ ਨੂੰ, ਹੋਰ ਵੇਖੋ “ਤਾਹਿ” (2) 
“ਅੰਧੁਲੇ ਕੀ ਮਤਿ ਅੰਧਲੀ ਬੋਲੀ ਆਇ ਗਇਆ ਦੁਖੁ ਤਾਹਾ ਹੇ। ” 
-ਮਾਰੂ ੧, ਸੋਲਾ ੧੨, ੧੧੩ (1033) 


“ਨਾਨਕ ਅਉਗਣ ਵੀਸਰੇ ਗੁਰਿ ਰਾਖੇ ਪਤਿ ਤਾਹਿ। ”” 
-ਸਿਰੀ ੧, ੧੫, ੪:੩ (20) 
(2) ਉਸ ਨੂੰ, ਇਸ ਨੂੰ 
“ਭੁਗਤਿ ਮੁਕਤਿ ਕਾ ਕਾਰਨੁ ਸੁਆਮੀ ਮੂੜ ਤਾਹਿ ਬਿਸਰਾਵੈ। ” (ਉਸ ਨੂੰ) 
- ਗਉਂ ੯, ੩, ੨:੧ (219) 
“ਜੁਗੁ ਜੁਗੁ ਫੇਰਿ ਵਟਾਈਅਹਿ ਗਿਆਨੀ ਬੁਝਹਿ ਤਾਹਿ। ” (ਇਸ ਨੂੰ) 
-ਆਸਾ ੧, ਵਾਹ ੧੩ਸ, ੧, ੧:੨ (470) 
(3) ਉਥੇ 
“ਨਾਨਕ ਮੁਕਤਿ ਤਾਹਿ ਤੁਮ ਮਾਨਹੁ ਜਿਹ ਘਟਿ ਰਾਮੁ ਸਮਾਵੈ । ”” 
-ਗਉ ੯, ੬, ੨:੨ (220) 
(4) ਉਸ ਲਈ, ਉਸ ਵਾਸਤੇ 
“ਹਰਿ ਚਰਨ ਬੋਹਿਥ ਤਾਹਿ। ”? 
-ਬਿਲਾ ੫, ਅਸ ੨, ੧੦੫ (838) 
(5) ਉਸ ਨਾਲ 
“ਸੰਗਿ ਤਿਹਾਰੈ ਕਛੂ ਨ ਚਾਲੈ ਤਾਹਿ ਕਹਾ ਲਪਟਾਨੋ। ” 
-ਬਸੰ ੯, ੧, ੧੨ (1186) 
(1) ਉਥੇ ਹੀ 
“ਠਾਕੁਰ ਜਾ ਸਿਮਰਾ ਤੂੰ ਤਾਹੀ। ” 
੍‌੍ -ਗੂਜ ੫, ੧੯, ੧":੧ (499) 
(2) ਤਦੇ ਹੀ, ਤਾਂ ਹੀ 
“ਨਿਰਮਲ ਨਾਮੁ ਜਪਹੁ ਸਦ ਗੁਰਮੁਖਿ ਅੰਤਰ ਕੀ ਗਤਿ ਤਾਹੀ ਜੀਉ। ” 
-ਸੋਰ ੧, ੯, ੩:੨ (598) 


“ਸੰਤ ਸੇਵਕ ਭਗਤ ਹਰਿ ਤਾ ਕੇ ਨਾਨਕ ਮਨੁ ਲਾਗਾ ਹੈ ਤਾਹੀ। ”” 
-ਬਿਲਾ ੫, ੧੦੦, ੨੨ (824) 
(4) ਉਸੇ ਦੇ 
“ਪੂਰਨ ਕਾਜੁ ਤਾਹੀ ਕਾ ਹੋਇ। ” 
੍‌ -ਭੈਰ ੫, ੩੩, ੪:੨ (1145) 





2055 


“ਸਗਲ ਮਨੋਰਥ ਪੂਰਨ ਤਾਹੂ ਕੇ ਦੂਖੁ ਨ ਬਿਆਪੈ ਕੋਇ। ” (ਉਨ੍ਹਾਂ) 
-ਸਾਰ ੫, ੯੭, ੧੨ (1223) 


-ਗਉ ੫, ੭੮, ੧":੨ (178) 


-ਗਉ ੫. ਬਾਅ ੪:੫ (251) 


““ਤਾਹੂ ਸੰਗਿ ਨ ਧਨੁ ਚਲੈ ਗ੍ਰਿਹ ਜੋਬਨ ਨਹ ਰਾਜ। ” 

-ਗਉ ੫. ਬਾਅ ੩੨੫ (257) 
(4) ਉਸੇ ਹੀ 
“ਜਿਨਿ ਮੋਹੇ ਬ੍ਰਹਮੰਡ ਖੰਡ ਤਾਹੂ ਮਹਿ ਪਾਉ। ” 

-ਸੂਹੀ ੫, ੪੩, ੧":੧ (745) 


(5) ਫਿਰ ਵੀ, ਤਾਂ ਵੀ 
“ਜੇ ਤੂੰ ਤਾਰੂ ਪਾਣਿ ਤਾਹੂ ਪੁਛੁ ਤਿੜੰਨ੍ ਕਲ। ” 


-ਸਲੋ ੧, ੩੧ (1410) 
(6) ਉਹੀ 
““ਤਾਹੂ ਖਰੇ ਸੁਜਾਣ ਵੰਵਾ ਏਨੀ ਕਪਰੀ। ” 
-ਸਲੋ ੧, ੩੨ (1410) 
ਕਪਾਟ 


; ਦਰਵਾਜੇ 
“ਹਰਿ ਕੇ ਸੰਤ ਮਿਲੇ ਹਰਿ ਪੁਗਟੇ ਉਘਰਿ ਗਏ ਬਿਖਿਆ ਕੇ ਤਾਕ। ” 
-ਕਾਨ ੪, ੪, ੧:੨ (1295) 


“ਉਡਹਿ ਤ ਬੇਗੁਲ ਬੇਗੁਲੇ ਤਾਕਹਿ ਚੋਗ ਘਣੀ। ”” 
-ਰਾਮ ੧, ਓਅੰ ੩੩:੩ (934) 


-ਗਉ ੫. ੧੧੪, ੧”":੨ (188) 


-ਰਾਮ ੫, ਵਾਰ ੫:੪ (959) 
(2) ਤਾਕ ਹੋ ਕੇ, ਸੋਚ ਸਮਝ ਕੇ (ਸ਼ਬਦਾਰਥ), ਆਪ ਹੀ ਆਪ 
(ਨਿਰਣੈ)/ਦਰਪਣ) 
“ਗੁਪਤ ਪੁਗਟ ਹਰਿ ਘਟਿ ਘਟਿ ਦੇਖਹੁ ਵਰਤੈ ਤਾਕੁ ਸਬਾਇਆ। ” 
-ਮਾਰੂ ੧, ਸੋਲਾ ੨੨, ੨:੩ (1042) 





2056 


“ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰਿ। ” 

-ਧਨਾ ੫. ੩੬, ੧":੨ (680) 
ਤਾਕੋ ਤਾਕੁ --- ਇਕਲਾ ਆਪ ਹੀ ਆਪ, ਇਕੋ ਇਕ, ਪੂਰਨ ਅਦੁਤੀ 
“ਨਾਨਕ ਹੁਕਮੈ ਅੰਦਰਿ ਵੇਖੈ ਵਰਤੈ _ਤਾਕੋ ਤਾਕੁ । ? 

-ਆਸਾ ੧, ਵਾਰ ੩ਸ, ੧, ੨:੯ (464) 


-ਮਾਝ ੧, ਵਾਰ ੧੦:੮ (142) 


-ਆਸਾ ੧, ਵਾਰ ੧੬ਸ, ੧, ੨੨ (471) 


ਤੜਾਗੀ, ਧਾਗੇ ਧੂਗੇ (ਸ਼ਬਦਾਰਥ), ਠੂਠੀ (ਨਿਰਣੈ, ਦਰਪਣ) 
“ਚਿਰਗਟ ਫਾਰਿ ਚਟਾਰਾ ਲੈ ਗਇਓ ਤਰੀ ਤਾਗਰੀ ਛੂਟੀ। ” 
(ਕੂਜੀ ਤੇ ਠੂਠੀ ਬਾਕੀ ਰਹਿ ਗਈ) 
-ਆਸਾ ਕਬ, ੧੬, ੫:੨ (480) 


““ਤਾਗਾ ਤੂਟਾ ਗਗਨੁ ਬਿਨਸੁ ਗਇਆ ਤੇਰਾ ਬੋਲਤ ਕਹਾ ਸਮਾਈ। ” 
(ਸੁਆਸਾਂ ਰੂਪੀ ਡੋਰ) 


-ਗਉ ਕਬ, ੫੨, ੧":੧ (334) 


“ਅਨਿਕ ਭਾਤਿ ਕਰਿ ਮਣੀਏ ਸਾਜੇ ਕਾਚੈ ਤਾਗਿ ਪਰੋਹੀ। ” (ਧਾਗੇ ਵਿਚ) 
-ਸੋਰ ੫, ੪, ੩੧ (609) 
(2) ਤਗਿਆ, ਕਾਇਮ ਰਹਿਆ 
ਨਿਰਣੇ (ਸ਼ਬਦਾਰਥ), ਗਿਆਨਵਾਨ (ਮਹਾਨਕੋਸ਼), ਟਾਕਰਾ ਕਰਨ ਜੋਗਾ (ਦਰਪਣ) 
“ਜਿਸਹਿ ਧਿਆਇਆ ਪਾਰਬੂਹਮੁ ਸੋ ਕਲਿ ਮਹਿ ਤਾਗਾ। ” 
-ਰਾਮ ੫, ਵਾਰ ੧੭:੫ (965) 
ਤਾਗੇ- 
(1) ਦੌੜਦੇਹਨ (ਸ਼ਬਦਾਰਥ), ਗਿਆਨਵਾਨ (ਮਹਾਨਕੋਸ਼), ਪਕੇ ਰਹੇ (ਨਿਰਣੇ), ਤੋੜ 
ਨਿਬੇ (ਦਰਪਣ) 
“ਬਿਨਵੰਤਿ ਨਾਨਕ ਸਰਣਿ ਸੁਆਮੀ ਸਦਾ ਹਰਿ ਜਨ ਤਾਗੇ। 
-ਆਸਾ ੫. ਛੰਤ ੧੦, ੪:੬ (459) 
(2) ਧਾਗੇ, ਡੋਰੀ 
“ਸੂਹਾ ਰੰਗੁ ਸੁਪਨੈ ਨਿਸੀ ਬਿਨੁ ਤਾਗੇ ਗਲਿ ਹਾਰੁ । ” 
-ਸੂਹੀ ੩, ਵਾਰ, ੪ਸ, ੧, ੨:੧ (786) 
“ਖਿੰਥਾ ਜਲਿ ਕੋਇਲਾ ਭਈ ਤਾਗੇ ਆਂਚ ਨ ਲਾਗ। ? (ਭਾਵ ਜੀਵ ਆਤਮਾ) 
-ਸਲੋ ਕਬ, ੪੭੨ (1366) 





4 


ਹੋਰ ਰੂਪ: 
ਤਾਗੇ- 
“ਇਕਤੁ ਤਾਗੈ ਰਲਿ ਮਿਲੈ ਗਲਿ ਮੋਤੀਅਨ ਕਾ ਹਾਰੁ। ? 
-ਸਿਰੀ ੧, ਅਸ ੯, ੪:੨ (58) 
ਤਾਗੋ- 
“ਇਹੁ ਜਗੁ ਤਾਗੋ ਸੁਤ ਕੋ ਭਾਈ ਦਹ ਦਿਸ ਬਾਧੋ ਮਾਇ। ”” 
੍‌ -ਸੋਰ ੧, ਅਸ ੨, ੬:੧ (635) 


-ਸਾਰ ਨਾਮ, ੧, ੪:੩ (1252) 


ਤਾਂਚੀ- 
“ਪ੍ਣਵੈ ਨਾਮਦੇਉ ਤਾਂਚੀ ਆਣਿ। ” (ਉਸ ਦੀ ਸ਼ਰਨ ਵਿਚ) 
-ਮਲਾ ਨਾਮ, ੧, ੫:੪ (1292) 
(1) ਉਸ ਦਾ / ਉਸ ਦੇ 
“ਆਪੇ ਸਾਹ ਵਡੇ ਪਰ੍ਭ ਸੁਆਮੀ ਹਮ ਵਣਜਾਰੇ ਹਹਿ ਤਾਚੇ। ” 
-ਗਉ ੪, ੫੫, ੪:੧ (169) 
(2) ਇਸ ਕਰਕੇ 
““ਪੂਰਬਲੋ ਕ੍ਰਿਤ ਕਰਮੁ ਨਿ ਮਿਟੈ ਰੀ ਘਰ ਗੇਹਣਿ ਤਾਚੇ ਮੋਹਿ ਜਾਪੀਅਲੇ ਰਾਮ ਚੇ 
ਨਾਮੰ।?? 
-ਧਨਾ ਤਿਲੋ, ੧, ੬:੧ (695) 
(ਅੰ. ਤਾਜਾ) ਮੁਕਟ, ਬਾਦਸ਼ਾਹਿਤ ਦਾ ਪ੍ਰਤੀਕ ਸਿਰ ਦਾ ਭੂਸ਼ਨ 
“ਤਾਜ ਕੁਲਹ ਸਿਰਿ ਛਤ੍ਹ ਬਨਾਵਉ । ” 
-ਗਉਂ ੧, ਅਸ ੧੦, ੬:੨ (225) 


-ਧਨਾ ਧੰਨਾ, ੧, ੨:੨ (695) 


-ਮਾਝ ੧, ਵਾਰ ੮:੫ (141) 


-ਸਲੋ ਫਰ, ੧੨੮੦੨ (1384) 


ਪਰਾਕਉ ਤਾਣਾ। ” 
-ਸਿਰੀ ੧, ਪਹ ੨, ੪:੩ (76) 





2058 


““ਤੁਝੁ ਉਪਰਿ ਮੇਰਾ ਹੈ ਮਾਣਾ ਤੂਹੈ ਮੇਰਾ ਤਾਣਾ ਰਾਮ। ” (ਬਲ/ਸਹਾਰਾ) 
-ਸੂਹੀ ੫, ਛੰਤ ੪, ੩:੧ (779) 


-ਸਿਰੀ ੪, ਵਾਰ ੭ਸ, ੧, ੨੧੫ (85) 


(1) ਬਲ, ਸ਼ਕਤੀ, ਵੇਖੋ _“ਤਾਣਾ” 
“ਸਾਹਿਬ ਸੰਮ੍ਿਥ ਤੇਰੈ ਤਾਣਿ।” 
(ਤੇਰੇ ਬਲ ਨਾਲ) 
-ਮਲਾ ੧, ੯, ੨੩੨ (1257) 
(2) ਤਾਣ ਕੇ, ਸਿਸ਼ਤ ਲੈ ਕੇ 
“ਓਨੀ ਤੁਪਕ ਤਾਣਿ ਚਲਾਈ ਓਨੀ ਹਸਤਿ ਚਿੜਾਈ। ”” 
-ਆਸਾ ੧, ਅਸ ੧੨, ੫:੨ (418) 
ਤਾਣਿਅਉ---- ਤਣਿਆ, ਲਾਇਆ, ਖਿਲਾਰਿਆ 
“ਗੁਰ ਰਾਮਦਾਸ ਤਨੁ ਸਰਬ ਮੈ ਸਹਜਿ ਚੰਦੋਆ ਤਾਣਿਅਉ। ”” 
-ਸਵ ੫, ਕਲ ੭੫ (1407) 
ਹੋਰ ਰੂਪ: 
ਤਾਣਿਆ 


“ਅੰਬਰੁ ਧਰਤਿ ਵਿਛੋੜਿ ਚੰਦੋਆ ਤਾਣਿਆ। ”? 


-ਮਲਾ ੧, ਵਾਰ ੧:੨ (1279) 


ਕਪੜੇ ਦਾ ਲੰਮੇ ਰੁਖ ਤਣਿਆ ਹੋਇਆ ਸੂਤ 
“ਉਰਝੀ ਤਾਣੀ ਕਿਛੁ ਨ ਬਸਾਇ। ? 
-ਪ੍ਭਾ ੧, ੧੧, ੧੪ (1330) 


“ਗਾਂਵੈ ਕੋ ਤਾਣੁ ਹੋਵੈ ਕਿਸੈ ਤਾਣੁ । ” 
-ਜਪੁ ੧, ੩੯੧ (1) 
“ਹਉ ਮਾਣੁ ਤਾਣੁ ਕਰਉ ਤੇਰਾ ਹਉ ਜਾਣਉ ਆਪਾ। ” (ਆਸਰਾ) 
-ਸਿਰੀ ੫, ੯੭, ੨:੧ (51) 
“ਤਾਣੁ ਤਨੁ ਖੀਨ ਭਇਆ ਬਿਨੁ ਮਿਲਤ ਪਿਆਰੇ ਰਾਮ। ” (ਜ਼ੋਰ, ਤਾਕਤ) 
-ਬਿਹਾ ੫. ਛੰਤੰ ੬, ੧:੨ (545) 


-ਕਾਨ ੫. ੪੨, ੧:੧ (1306) 





2059 


ਸੂਰਜੁ ਚੜਿਆ ਪਿੰਡੁ ਪੜਿਆ ਤੇਲੁ ਤਾਵਣਿ ਤਾਤਉ। ” 
-ਆਸਾ ੧, ਛੱਤ ੫, ੨:੪ (439) 


“ਤੁਝੈ ਨ ਲਾਗੇ ਤਾਤਾ ਝੋਲਾ। ? 
-ਗਉ ੫. ੭੯, ੧":੨ (179) 


-ਗਉ ੫. ੧੧੭, ੧੨ (189) 


“ਲਾਹਿ ਪਰਦਾ ਠਾਕੁਰੁ ਜਉ ਭੇਟਿਓ ਤਉ ਬਿਸਰੀ ਤਾਤਿ ਪਰਾਈ । ”” 
-ਗਉ ੫. ੧੬੧", ੩:੨ (215) 
(3) ਦੁਖਦਾਈ 
“ਬਿਖੁ ਫਲੁ ਮੀਠਾ ਚਾਰਿ ਦਿਨ ਫਿਰਿ ਹੋਵੈ ਤਾਤਾ ਰਾਮ। ” 
-ਆਸਾਂ ੧, ਛੰਤ ੫, ੧੨ (438) 
(4) ਸੜਿਆ ਹੋਇਆ 
““ਜਲਤਾ ਫਿਰੈ ਰਹੈ ਨਿਤ ਤਾਤਾ। ”” 
-ਮਾਰੂ ੫, ਸੋਲ ੧੪, ੭:੨ (1086) 
(1) ਈਰਖਾ, ਸਾੜਾ, ਵੇਖੋ, _“ਤਤਾ” (2) 
(2) ਚਿੰਤਾ 
“ਛਾਡਿ ਵਿਡਾਣੀ ਤਾਤਿ ਮੂੜੇ । ” 
-ਰਾਮ ੫. ੨੩, ੧":੧ (889) 


(1) ਤਤੀ, ਗਰਮ 
“ਕਲਿ ਤਾਤੀ ਠਾਂਢਾ ਹਰਿ ਨਾਉ। ” 
-ਗਉ ੫. ਸੁਖ ੧੯, ੩:੫ (288) 
(2) ਅਗਨੀ 
“ਠੰਢੀ ਤਾਤੀ ਮਿਟੀ ਖਾਈ। ” (ਸਰੀਰ ਨੂੰ ਪਾਣੀ ਅਗਨੀ ਜਾਂ ਮਿੱਟੀ ਖਾ ਲੈਂਦੀ ਹੈ) 
-ਆਸਾ ੫. ੩੩. ੧":੧ (378) 
(3) ਦੁਖ, ਚਿੰਤਾ, ਸਾੜਾ 
“ਤੂ ਅਡੋਲੁ ਕਦੇ ਡੋਲਹਿ ਨਾਹੀ ਤਾ ਹਮ ਕੈਸੀ ਤਾਤੀ। ” 
-ਰਾਮ ੫, ੬, ੧:੨ (884) 


“ਪਾਈ ਜੋਰਿ ਬਾਤ ਇਕ ਕੀਨੀ ਤਹ ਤਾਂਤੀ ਮਨੁ ਮਾਨਾਂ। ” 
-ਆਸਾ ਕਬ, ੩੬, ੩੧ (484) 





2060 


-ਧਨਾ ੧, ੫, ੨੨ (662) 
(ਮਹਾਨਕੋਸ਼ ਇਸ ਦੇ ਅਰਥ “ਪਿਆਰਾ” ਦਿੰਦਾ ਹੈ) 


“ਕਾਮਿ ਕ੍ਰੋਧਿ ਅਹੰਕਾਰਿ ਵਿਗੁਤੀ ਹਉਮੈ ਲਗੀ ਤਾਤੇ । ” 
-ਤੁਖਾ ੧, ਛੰਤ ੪, ੧:੪ (1111) 

(2) ਉਸ ਤੋ” 
“ਤਾਤੇ ਭਲੀ ਮਧੂਕਰੀ ਸੰਤਸੰਗਿ ਗੁਨ ਗਾਇ। ” 

-ਸਲੋ ਕਬ, ੧੫੦੨ (1372) 
(3) ਇਸ ਲਈ, ਇਸ ਕਰਕੇ 
“ਤਾਤੇ ਮੋਹਿ ਧਾਰੀ ਓਟ ਗੋਪਾਲ। ” 

ਸ਼ਨਾਂ ੫. ੨੧, ੧੯੧੧ (676) 


ਰਾਗ ੧:੨੪ (1430) 


(1) ਤਾਣਾ, ਤਣੇ ਹੋਏ ਧਾਗਿਆਂ ਦਾ ਸਮੂਹ 
“ਹਮ ਘਰਿ ਸੂਤੁ ਤਨਹਿ ਨਿਤ ਤਾਨਾ ਕੰਠਿ ਜਨੇਊ ਤੁਮਾਰੇ । ” 
-ਆਸਾ ਕਬ, ੨੬, ੧੧ (482) 


ਹੋਰ ਰੂਪ: 


ਤਾਨਾਂ 
“ਤਬ ਹਮ ਇਤਨਕੁ ਪਸਰਿਓ ਤਾਨਾਂ । ”” 
-ਆਸਾ ਕਬ, ੩੬, ੧੨ (484) 
(2) ਕਪੜੇ ਦੀ ਲੰਮੇ ਰੁਖ ਦੀ ਤੰਦ 
“ਤਾਨਾ ਬਾਨਾ ਕਛੂ ਨ ਸੂਝੈ ਹਰਿ ਹਰਿ ਰਸਿ ਲਪਟਿਓ। ” 
-ਬਿਲਾ ਕਬ, ੪, ੧:੨ (856) 
(3) ਰਾਗ ਦਾ ਪਲਟਾ 
“ਬਾਜਾ ਮਾਣੁ ਤਾਣੁ ਤਜਿ ਤਾਨਾ ਪਾਉ ਨ ਬੀਗਾ ਘਾਲੈ। ”” 
-ਰਾਮ ੫, ੮, ੨:੨ (885) 
(4) ਤਾਣ, ਤਾਕਤ, ਆਸਰਾ 
“ਅਪੁਨੇ ਪਹਿ ਮਾਨੁ ਅਪੁਨੇ ਪਹਿ ਤਾਨਾ ਅਪਨੇ ਹੀ ਪਹਿ ਅਰਥਾ। ” 
-ਸਾਰ ੫, ੫੭, ੧੨ (1215) 


-ਰਾਮ ਕਬ, ੯, ੫:੨ (971) 


“ਗੁਨ ਤੇ ਪ੍ਰੀਤਿ ਬਢੀ ਅਨ ਭਾਂਤੀ ਜਨਮ ਮਰਨ ਫਿਰਿ ਤਾਨਿਆ। ” 
-ਆਸਾ ਧੰਨਾ, ੧, ੧:੨ (487) 





2061 


“ਊਚ ਸਮਾਨਾ ਠਾਕੁਰ ਤੇਰੋ ਅਵਰ ਨ ਕਾਹੂ ਤਾਨੀ। ” 


-ਟੋਡੀ ੫, ੧, ੧:੧ (711) 


“ਮਾਨੁ ਤਾਨੁ ਤਜਿ ਸਿਆਨਪ ਸਰਣਿ ਨਾਨਕੁ ਆਇਆ। ” 
-ਆਸਾ ੫, ੧੫੨, ੪੧੨ (408) 
(2) ਤਾਣਾ 
“ਸਾਕਤ ਸੂਤੁ ਬਹੁ ਗੁਰਝੀ ਭਰਿਆ ਕਿਉ ਕਰਿ ਤਾਨੁ ਤਨੀਜੈ। ” 
-ਕਲਿ ੪, ਅਸ ੨, ੬੧ (1324) 


-ਭੈਰ ਕਬ, ੧੧, ੩:੧ (1160) 


-ਗਉ ੫, ੧੨੮, ੧:੧ (191) 
“ਹਉ ਤਾਪ ਬਿਨਸੇ ਸਦਾ ਸਰਸੇ ਪੁਭ ਮਿਲੇ ਚਿਰੀ ਵਿਛੁੰਨਿਆ। ? (ਸਾੜੇ) 
-ਸੂਹੀ ੫, ਛੰਤ ੩, ੪:੪ (779) 
(2) ਤਪਸਿਆ 
“ਕਾਹੂ ਜਾਪ ਕਾਹੁ ਤਾਪ ਕਾਹੂ ਪੁਜਾ ਹੋਮ ਨੇਮ। ” 
੍‌੍ ਸਾ -ਗਉ ੫, ੧੫੫”, ੨:੧ (213) 
(3) ਤਪਸ਼, ਗਰਮੀ, ਬੁਖਾਰ ਰੋਗ 
“ਤਾਤਾ ਕਛੂ ਨ ਹੋਈ ਹੈ ਜਉ ਤਾਪ ਨਿਵਾਰੈ ਆਪ। ” (ਹਉਮੈ ਦਾ ਤਾਪ) 
-ਗਉ ੫. ਬਾਅ ੩੨੭ (257) 
“ਤੁਉਦਸੀ ਤੀਨਿ ਤਾਪ ਸੰਸਾਰ। ” (ਤ੍ਰੈ ਗੁਣਾਂ ਰਜੋ ਤਮੋ ਸਤੋ ਤੋਂ ਉਪਜਿਆ ਵਿਕਾਰ) 
-ਗਉ ੫. ਥਿਤੀ ੧੩:੧ (299) 
“ਤੀਨੇ ਤਾਪ ਨਿਵਾਰਣਹਾਰਾ ਦੁਖ ਹੰਤਾ ਸੁਖ ਰਾਸਿ। ” (ਤਿੰਨ ਤਾਪ ਹਨ- (ਆਧ 
(ਮਨ ਦਾ) ਬਿਆਨ (ਸਰੀਰ ਦਾ) ਉਪਾਧ (ਭੁਲੇਖੇ ਦਾ) 
-ਟੋਂਡ ੫, ੧੩, ੧:੧ (714) 


(1) ਤਪ ਕਰਦਾ ਹੈ, ਤਪਦਾ ਹੈ 
“ਤੇਰੀ ਅਨਿਕ ਤੇਰੀ ਅਨਿਕ ਕਰਹਿ ਹਰਿ ਪੂਜਾ ਜੀ ਤਪੁ ਤਾਪਹਿ ਜਪਹਿ ਬੇਅੰਤਾ। ” 
-ਆਸਾ ੪, ਸੁਪੁ ੧, ੪:੩ (11) 
“ਤਪੁ ਤਾਪਨ ਤਾਪਹਿ ਜਗ ਪੁੰਨ ਆਰੰਭਹਿ ਅਤਿ ਕਿਰਿਆ ਕਰਮ ਕਮਾਇ ਜੀਉ। ”? 
-ਆਸਾਂ ੪, ਛੰਤ ੧੧, ੩:੨ (445) 
(2) ਤਪਸ਼ ਵਿਚ ਆਉਂਦਾ ਹੈ, ਗਰਮ ਹੁੰਦਾ ਹੈ 
“ਥਲ ਤਾਪਹਿ ਸਰ ਭਾਰ ਸਾਧਨ ਬਿਨਉ ਕਰੈ । ? 
-ਤੁਖਾ ੧, ਬਾਰਾ ੭:੨ (1108) 


ਤਪਦੇ ਹਨ, ਗਰਮ ਹੁੰਦੇ ਹਨ 





2062 


“ਜੈਸੇ ਤਾਪਤੇ ਨਿਰਮਲ ਘਾਮਾ। ? 
-ਗੋਂਡ ਨਾਮ, ੪, ੫:੧ (874) 


ਤਪਾਉਣਾ 
“ਤਪੁ ਤਾਪਨ ਤਾਪਹਿ ਜਗ ਪੁੰਨ ਆਰੰਭਹਿ ਅਤਿ ਕਿਰਿਆ ਕਰਮ ਕਮਾਇ ਜੀਉ। ”? 
-ਆਸਾਂ ੪, ਛੰਤ ੧੧, ੩:੨ (445) 


(1) ਉਸ ਸਮੇ, ਤਦ ਹੀ 
“ਨਾਨਕ ਤਾਪਰੁ ਜਾਪੈ ਜਾ ਪਤਿ ਲੇਖੈ ਪਾਏ। ? 
-ਸਿਰੀ ੪, ਵਾਰ ੩ਸ, ੧, ੧:੪ (83) 


-ਮਾਝ ੫. ੧੨, ੩:੧ (98) 


ਪ੍ਰੇਮੁ ਮਨਿ ਤਨਿ ਅਤਿ ਘਨਾ। ” 
-ਆਸਾ ੫. ਛੰਤ ੧੪, ੩:੩ (462) 


-ਸਿਰੀ ੫, ੭੮, ੪੧੨ (45) 
(1) ਤਪਦਾ ਹੈ, ਤਪ ਕਰਦਾ ਹੈ 


“ਹਰਿ ਆਪੇ ਤਪੁ ਤਾਪੈ ਲਾਇ ਤਾਰੀ। ? 


-ਗਉ ੪, ੪੪, ੧:੩ (165) 
(2) ਤਪਾਉਂਦਾ ਹੈ 
“ਅੰਤਰਿ ਅਗਨਿ ਨ ਗੁਰ ਬਿਨੁ ਬੂਝੈ ਬਾਹਰਿ ਪੂਅਰ ਤਾਪੈ । ” 
-ਮਾਰੂ ੧, ਅਸ ੭, ੩:੧ (1013) 
(3) ਦੁਖਦਾ, ਦੁਖੀ ਹੁੰਦਾ ਹੈ 
“ਪ੍ਰਿਅ ਬਿਨੁ ਸੀਗਾਰੁ ਕਰੀ ਤੇਤਾ ਤਨੁ ਤਾਪੈ ਕਾਪਰੁ ਅੰਗਿ ਨ ਸੁਹਾਈ। ? 
-ਮਲਾ ੧, ਅਸ ੩, ੬੧ (1274) 
ਇਕ ਧਾਤ, (0001 


““ਕਿਨਹੀ ਬਨਜਿਆ ਕਾਂਸੀ ਤਾਂਬਾ ਕਿਨਹੀ ਲਉਗ ਸੁਪਾਰੀ। ” 
-ਕੇਦਾ ਕਬ, ੨, ੧:੧ (1123) 


“ਪਾਰਸ ਮਾਨੋ ਤਾਬੋ ਛੁਏ ਕਨਕ ਹੋਤ ਨਹੀ ਬਾਰ। ? 
-ਗਉ ਰਵਿ, ਅਸ ੧, ੫:੨ (346) 
ਤਮੋ ਗੁਣ, ਗੁਸੇ ਤੇ ਈਰਖਾ ਦੇ ਹਨੇਰੇ ਵਿਚ ਫਿਰਨ ਵਾਲਾ ਗੁਣ 


“ਰਾਜ ਬਿਨਾਸੀ ਤਾਮ ਬਿਨਾਸੀ ਸਾਕਤੁ ਭੀ ਬੇਨਾਧਾ। ” 
-ਸਾਰ ੫. ੬, ੩੧ (1204) 





2063 


“ਕਈ ਕੋਟਿ ਰਾਜਸ ਤਾਮਸ ਸਾਤਕ। ”? 
-ਗਉ ੫. ਸੁਖ ੧੦, ੪:੧ (276) 
ਕ੍ਰੋਧ ਵਿਚ, ਤਮੋ ਗੁਣ ਵਿਚ 
““ਤਤੈ ਤਾਮਸਿ ਜਲਿਓਹੁ ਮੂੜੇ ਥਥੈ ਥਾਨ ਭਰਿਸਟੁ ਹੋਆ। ” 
-ਆਸਾਂ ੩, ਪਟੀ ੯:੧ (435) 


“ਆਪੁ ਨ ਚੀਨਹਿ ਤਾਮਸੀ ਕਾਹੇ ਭਏ ਉਦਾਸਾ। ” 
-ਆਸਾ ੧, ਅਸ ੧੪, ੫:੨ (419) 

(1) ਕ੍ਰੋਧ 
“ਅੰਤਰਿ ਲਾਗਿ ਨ ਤਾਮਸੁ ਮੂਲੇ ਵਿਚਹੁ ਆਪੁ ਗਵਾਏ । ” 

-ਸਿਰੀ ੩, ੪੧, ੩:੨ (29) 
(2) ਤਾਮਸੀ, ਤਮੋ ਗੁਣ ਵਾਲਾ 
“ਰਾਜਸੁ ਸਾਤਕੁ ਤਾਮਸੁ ਡਰਪਹਿ ਕੇਤੇ ਰੂਪ ਉਪਾਇਆ। ” 

-ਮਾਰੂ ੫. ੧, ੩:੧ (998) 


“ਸਿਵ ਬਿਰੰਚ ਅਰੁ ਇੰਦੂ ਲੋਕ ਤਾਮਹਿ ਜਲਤੌ ਫਿਰਿਆ। ”? 
-ਸਾਰ ੫. ੭੫, ੧:੧ (1219) 


(1) (ਅ. ਤੁਆਮ) ਰੋਟੀ 


“ਤਾਮਿ ਪਰੀਤਿ ਵਸੈ ਘਰਿ ਆਇ। ” 
-ਆਸਾ ੧, ੪, ੨੨ (349) 
(2) ਤਾਂ, ਤਦ 
“ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ।” 
-ਆਸਾ ੧, ਵਾਰ ੧੨ਸ, ੧, ੧:੧ (469) 
(ਮਹਾਨਕੋਸ਼ ਇਸ ਦਾ ਤਾਂ “ਆਮਿ ਵਿਚ ਸੰਧੀ ਨਿਛੇਦ ਕਰ ਕੇ ਅਰਥ ਕੀਤੇ ਹਨ ਤਾਂ 
ਆਮ (ਰੋਗ)-ਅਰਥਾਤ ਤਾਂ ਰੋਗ ਨਹੀਂ ਹੁੰਦਾ।) 
(3) ਝਢੋ 
“ਸਾਚਾ ਮੁਰਾਰੇ ਤਾਮਿ ਜਾਪਹਿ ਜਾਮਿ ਮੰਨਿ ਵਸਾਵਹੇ। ” 
-ਵਡ ੧, ਛੰਤ ੨, ੫:੪ (567) 


(1) ਇਕ ਰਸ, ਇਕ ਟਕ, ਅਖੰਡ, ਇਕਾਗਰ 
“ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ। ? 
=ਜਪੁ ੧, ੧੨ (1) 
-ਅਨਹਦਿ ਰਾਤਾ ਏਕ ਲਿਵ ਤਾਰ। ”” 
-ਬਸੰ ੧, ਅਸ ੩, ੪:੩ (1188) 
(2) ਨੀਝ, ਦ੍ਰਿਸ਼ਟੀ, ਤਕ 
“ਸੁਣਿ ਸਾਜਨ ਪ੍ਰੇਮ ਸੰਦੇਸਰਾ ਅਖੀ ਤਾਰ ਲਗੰਨਿ। ? 
-ਗਉ ੪, ਵਾਰ ਪਸ, ੪, ੧:੧ (302) 
“ਹੰਸਾ ਵਿਚਿ ਬੈਠਾ ਬਗੁ ਨ ਬਣਈ ਨਿਤ ਬੈਠਾ ਮਛੀ ਨੋ ਤਾਰ ਲਾਵੈ । ” (ਨੀਝ) 





2064 


-ਰਾਮ ੫, ਵਾਰ ੭ਸ, ੫, ੧:੬ (960) 
(3) ਵਾਂਗ, ਤਰਾਂ 
“ਮਨੁ ਭੁਲਉ ਭਰਮਸਿ ਭਵਰ ਤਾਰ। ” 
੍‌੍ -ਬਸੰ ੧, ਅਸ ੨, ੨:੧ (1188) 
(4) ਉਚੀ ਸੁਰ 
“ਤਾਰ ਘੋਰ ਬਾਜਿੰਤ੍ ਤਹ ਸਾਚਿ ਤਖਤਿ ਸੁਲਤਾਨੁ । ? 
-ਮਲਾ ੧, ਵਾਰ ੨੭ਸ, ੧, ੧:੪ (1291) 
(5) ਤੰਤ, ਡੋਰੀ 
“ਕਬੀਰ ਜੋ ਹਮ ਜੰਤੁ ਬਜਾਵਤੇ ਟੂਟਿ ਗਈ' ਸਭ ਤਾਰ । ” (ਸੁਰਾਂ ਤਾਰਾਂ) 
-ਸਲੋ ਕਬ, ੧੦੩੦੨ (1369) 
(6) ਸੰਗੀਤ ਅਨੁਸਾਰ ਇਕ ਠਾਟ ਦੀ ਸਪਤਕ, ਸਤਸੁਰਾਂ ਦਾ ਸਮੁਦਾਯ 
“ਉਠਹਿ ਤਾਨ ਕਲੋਲ ਗਾਇਨ ਤਾਰ ਮਿਲਾਵਹੀ। ”? 
-ਰਾਗ ੧:੨੪ (1430) 
(7) ਤਾਰ ਲੈਂਦਾ, ਪਾਰ ਲੰਘਾ ਲੈਂਦਾ ਹੈ 
“ਬਡਭਾਗੀ ਨਾਨਕ ਕੋ ਤਾਰੰ। ? 
-ਗਾਥਾ ੫, ੨੦੧੪ (1361) 


-ਗਉ ਕਬ, ੩੧, ੨:੧ (329) 


-ਫੁਨ ੫, ੮:੩ (1362) 


-ਸੂਹੀ ੧, ੫, ੧੩ (729) 


-ਆਸਾ ੧, ੧੨, ੩੧੪ (352) 


“ਹਰਿ ਦਇਆ ਪਭ ਧਾਰਹੁ ਪਾਖਾਣ ਹਮ ਤਾਰਹੁ ਕਢਿ ਲੇਵਹੁ ਸਬਦਿ ਸੁਭਾਇ 


-ਆਸਾਂ ੪, ਛੰਤ ੧੨, ੪:੧ (446) 


“ਰਾਮ ਨਾਮੁ ਸਭ ਜਗ ਕਾ ਤਾਰਕੁ ਲਗਿ ਸੰਗਤਿ ਨਾਮੁ ਧਿਆਵੈਗੋ । ? 
-ਕਾਨ ੪, ਅਸ ੬, ੮:੧ (1312) 





2065 


“ਭਵ ਸਾਗਰ ਨਾਵ ਹਰਿ ਸੇਵਾ ਜੋ ਚੜੈ ਤਿਸੁ ਤਾਰਗਿ ਰਾਮ। ? 
-ਸੂਹੀ ੫, ਛੰਤ ੬, ੩:੨ (781) 


“ਨਾ ਤਰ ਨਾ ਤੁਲਹਾ ਹਮ ਬੁਡਸਿ ਤਾਰਿ ਲੇਹਿ ਤਾਰਣ ਰਾਇਆ। ” 
੍‌੍ -ਆਸਾ ੧, ਪਟੀ ੧੯੨ (433) 
(ਮਹਾਨਕੋਸ਼ ਇਥੇ _“ਤਾਰਣ” ਦੇ ਅਰਥ “ਜਹਾਜ਼” ਕਰਦਾ ਹੈ) 
“ਤਰਣ ਤਾਰਣ ਹਰਿ ਨਿਧਿ ਦੂਖੁ ਨ ਸਕੈ ਬਿਆਪਿ। ” (ਤਾਰਣ ਵਾਲਾ) 
-ਧਨਾ ੫, ੨੦, ੧੨ (675) 
(2) ਪਾਰ ਕਰਨ, ਤਾਰ ਦੇਣ 
“ਸੰਸਾਰ ਸਾਗਰ ਤਰਿ ਤਾਰਣ ਰਮ ਨਾਮ ਕਰਿ ਕਰਣੀ। ”” 
- (ਤਾਰਿ ਦਾ ਅਰਥ ਜਹਾਜ਼ ਅਥਵਾ ਬੇੜੀ ਹਨ) 
-ਗੂਜ ੧, ਅਸ ੫, ੧%:੨ (505) 
(3) ਜਹਾਜ਼, ਬੇੜੀ 
“ਆਤਮ ਚੀਨਿ ਤਹਾ ਤੁ ਤਾਰਣ ਸਚੁ ਤਾਰੇ ਤਾਰਣਹਾਰਾ। ” 
੍‌੍ -ਮਲਾ ੧, ੩, ੩:੪ (1255) 


ਤਾਰ ਦੇ'ਦਾ / ਪਾਰ ਲਗਾ ਦੇ'ਦਾ ਹੈ 
“ਨਾਨਕ ਸੰਸਾਰ ਸਾਗਰ ਤਾਰਣਹ। ”? 
-ਗਾਥਾ ੫, ੧੪੧੪ (1361) 


ਤਾਰਣਹਰੀ --- ਤਾਰਣ ਵਾਲਾ ਹਰੀ 
“ਜਨ ਨਾਨਕੁ ਤਾਰਿਓ ਤਾਰਣਹਰੀ । ”” 
-ਭੈਰ ੪, ੨, ੪੨ (1134) 


ਤਾਰਣਹਾਰ --- ਤਾਰਣ ਦੇ ਸਮਰਥ, ਤਾਰਣ ਵਾਲੇ, ਤਾਰਣਯੋਗ 


“ਸੰਤ ਸਹਾਈ ਜੀਅ ਕੇ ਭਵਜਲ ਤਾਰਣਹਾਰ। ”? 
-ਰਾਮ ੫, ਰੁਤੀ ੮, ੧ਸ:੧ (929) 


ਹੋਰ ਰੂਪ: 


ਤਾਰਣਹਾਰਾ- 
“ਨਾਨਕ ਤਾਰੇ ਤਾਰਣਹਾਰਾ ਹਉਮੈ ਦੂਜਾ ਪਰਹਰਿਆ। ” 

-ਰਾਮ, ੧, ਸਿਗੋ, ੨੫੦੬ (941) 
ਤਾਰਣਹਾਰਿਆ- 
“ਦਰਿ ਜਾਇ ਦਰਸਨੁ ਕਰੀ ਭਾਣੈ ਤਾਰਿ ਤਾਰਣਹਾਰਿਆ। ” 

-ਬਿਲਾ ੧, ਛੰਤ ੧, ੪:੫ (843) 
ਤਾਰਣਹਾਰੁ- 
“ਨਾਨਕ ਤਾਰੇ ਤਾਰਣਹਾਰੁ । ? 

-ਰਾਮ ੧, ਸਿਗੋ ੨੦:੬ (940) 

ਤਾਰਣਹਾਰੋ- 
-ਗੁਰਿ ਸਤਿਗੁਰਿ ਨਾਮੁ ਦ੍ਿੜਾਇਆ ਮੇਰੀ ਜਿੰਦੁੜੀਏ ਬਿਖੁ ਭਉਜਲੂ ਤਾਰਣਹਾਰੋ 
ਰਾਮ। ” 





2066 


-ਬਿਹਾ ੪, ਛੰਤ ੪, ੧:੨ (539) 


ਤਾਰਣ ਤਰਣ-- ਤਾਰਣ ਵਾਲਾ ਤਾਰਣ ਯੋਗ 
“ਗੁਰ ਅਮਰਦਾਸਿ ਥਿਰੁ ਥਪਿਅਉ ਪਰਗਾਮੀ ਤਾਰਣ ਤਰਣ। ”” 
-ਸਵ ੪, ਸਲ ੬੦, ੨੧੫ (1406) 


“ਸੋਈ ਨਾਮੁ ਅਛਲੁ ਭਗਤਹ ਭਵ ਤਾਰਣੁ ਅਮਰਦਾਸ ਗੁਰ ਕਉ ਫੁਰਿਆ। ”” 
-ਸਵ ੪, ਗਲ ੨੫ (1393) 


੫ 


“ਪ੍ਰਭਿ ਕ੍ਰਿਪਾ ਧਾਰੀ ਹਰਿ ਮੁਰਾਰੀ ਭੈ ਸਿੰਧੂ ਸਾਗਰ ਤਾਰਣੋ । ” 
-ਬਿਹਾ ੫, ੪, ੪:੪ (544) 


“ਸਾਲਾਹਿਹੁ ਭਗਤਹੁ ਕਰ ਜੋੜਿ ਹਰਿ ਭਗਤ ਜਨ ਤਾਰਦਾ। ”? 
-ਸਿਰੀ ੪, ਵਾਰ ੧੮:੫ (90) 


(1) ਤਾਰਨ ਦੇ, ਪਾਰ ਲਾਉਣ ਦੇ 
“ਯਾਹੁ ਤਰਨ ਤਾਰਨ ਸਮਰਾਥਾ। ” 
ਵੇ -ਗਉ ੫, ਬਾਅ ੪੨੪੭ (259) 
““ਰਾਮਦਾਸਿ ਗੁਰੂ ਜਗ ਤਾਰਨ ਕਉ ਗੁਰ ਜੋਤਿ ਅਰਜੁਨ ਮਾਹਿ ਧਰੀ। ” (ਪਾਰ 
ਲਾਉਣਾ) 
-ਸਵ ੫, ਮਥੁ ੪:੪ (1409) 
(2) ਤਾਰਣ ਯੋਗ 
“ਜੀਅ ਉਧਾਰਨ ਸਭ ਕੁਲ ਤਾਰਨ ਹਰਿ ਹਰਿ ਨਾਮੁ ਧਿਆਇ। ” 
-ਧਨਾ ੫, ੨੧, ੨:੨ (676) 


ਹੋਰ ਰੂਪ: 
ਤਾਰਨਹਾਰੇ- 
“ਪਾਵਕ ਸਾਗਰ ਅਥਾਹ ਲਹਰਿ ਮਹਿ ਤਾਰਹੁ ਤਾਰਨਹਾਰੇ । ” 
-ਸੋਰ ੫, ੧੮, ੧:੨ (613) 


ਤਾਰਨਿ- 
“ਪ੍ਰਥਮੇ ਨਾਨਕ ਚੰਦੁ ਜਗਤ ਭਯੋ ਆਨੰਦ ਤਾਰਨਿ ਮਨੁਖ ਜਨ ਕੀਅਉ ਪ੍ਰਗਾਸਾ। ” 
(ਤਾਰਨ ਲਈ) 

-ਸਵ ੪, ਨਲ ੪੧੨ (1399) 
ਤਾਰਨੁ- 
“ਸੋਈ ਨਾਮ ਅਛਲੁ ਭਗਤਹ ਭਵ ਤਾਰਨੁ ਅਮਰਦਾਸ ਗੁਰ ਕਉ ਫੁਰਿਆ। ”? 


-ਸਵ ੩, ੨੪ (1393) 


-ਬਿਲਾ ੪, ੭, ੧":੨ (801) 





2067 


-ਗਉਂ ੪, ੪੪, ੪:੧ (165) 


“ਨੇਤ ਸੰਤੋਖੇ ਏਕ ਲਿਵ ਤਾਰਾ। ” 
-ਗਉ ੧, ਅਸ ੮, ੨:੧ (224) 
(3) ਪਾਰ ਕੀਤਾ, ਤਾਰਿਆ 
“ਸਮੁੰਦੁ ਸਾਗਰੁ ਜਿਨਿ ਖਿਨ ਮਹਿ ਤਾਰਾ। ”? 
-ਧਨਾਂ ੫. ੫2, ੧੨ (684) 
(4) ਸਿਤਾਰਾ 
“ਝਿਲਮਿਲ ਝਿਲਕੈ ਚੰਦੁ ਨ ਤਾਰਾ। ” 
-ਮਾਰੂ ੧, ਸੋਲਾ ੧੩, ੮:੧ (1033) 
“ਤਾਰਾ ਚੜਿਆ ਲੰਮਾ ਕਿਉ ਨਦਰਿ ਨਿਹਾਲਿਆ ਰਾਮ। ?” (ਭਾਵ ਹੈ ਭਾਗ ਖੁਲੇ) 
-ਤੁਖਾ ੧, ਛੰਤ ੩, ੧:੧ (1110) 


“ਧਰਿ ਤਾਰਾਜੀ ਅੰਬਰੁ ਤੋਲੀ ਪਿਛੇ ਟੰਕੁ ਚੜਾਈ । ” 
-ਮਾਝ ੧, ਵਾਰ ੧੯ਸ, ੧, ੧:੩ (147) 


“ਤਾਰਾਜੀ” 
“ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ। ” 


-ਆਸਾ ੧, ਵਾਰ ੧੪ਸ, ੧, ੧:੬ (470) 


(1) ਤਾਰ ਲੈੱਦਾ/ਪਾਰ ਕਰ ਲੈਂਦਾ ਹੈ/ ਉਦਾਰ ਕਰਦਾ ਹੈ 
“ਮਨ ਹਠਿ ਮਤੀ ਬੁਡੀਐ ਗੁਰਮੁਖਿ ਸਚੁ ਸੁ ਤਾਰਿ।” 
੍‌੍ -ਸਿਰੀ ੧, ੧੬, ੧:੩ (20) 
“ਹਰਿ ਧਨੁ ਤੁਲਹਾ ਹਰਿ ਧਨੁ ਬੇੜੀ ਹਰਿ ਹਰਿ ਤਾਰਿ ਪਰਾਨਾ। ? (ਤਾਰ ਕੇ, ਪਾਰ 
ਕਰਦਾ ਹੈ) 
-ਗੂਜ ੫, ੩, ੨:੨ (495) 


-ਆਸਾ ੧, ੧੨, ੩੪ (352) 


-ਗਉ ੫. ੭੭, ੧":੧ (178) 
ਤਾਰਿਅਨੁ- 
“ਲਾਇ ਅੰਚਲਿ ਨਾਨਕ ਤਾਰਿਅਨੁ ਜਿਤਾ ਜਨਮੁ ਅਪਾਰ ਜੀਉ। ? (ਤਾਰ ਲਿਆ) 
-ਮਾਝ ੫, ਅਸ ੩੮, ੮:੩ (132) 
ਤਾਰਿਅਮੁ- 





2068 


“ਭਉ ਜਲੁ ਬਿਖਮੁ ਅਸਗਾਹੁ ਗੁਰਿ ਬੋਹਿਥੈ ਤਾਰਿਅਮੁ । ” 
-ਜੈਤ ੫, ਵਾਰ ੧੯ਸ, ੫, ੨:੧ (710) 
ਤਾਰਿਆ- 
“ਕਹਤੇ ਪਵਿਤ੍ਰ ਸੁਣਤੇ ਸਭਿ ਧੰਨੁ ਲਿਖਤ? ਕੁਲੁ ਤਾਰਿਆ ਜੀਉ। ” 
-ਸਿਰੀ ੫, ਛੰਤ ੩, ੫:੧ (81) 
(3) ਤਾਰ ਲੈ, ਤਾਰ ਦੀ ਅਮਰ ਕਿਰਿਆ, ਉਦਾਰ ਕਰ 
“ਚਰਣ ਸਰਣ ਦਇਆਲ ਕੇਸਵ ਤਾਰਿ ਜਗ ਭਵ ਸਿੰਧ। ”? 
-ਗੂਜ ੫, ਅਸ ੨, ੧2੨ (508) 
“ਭਵ ਸਾਗਰੁ ਤਾਰਿ ਮੁਰਾਰੀ। ” 
-ਸੋਰ ਕਬ, ੮, ੩੨ (656) 
(4) ਤਾਰਨ ਵਾਲੇ 
“ਮਦਨ ਮੁਰਤਿ ਭੈ ਤਾਰਿ ਗੋਬਿੰਦੇ। ? 
੍‌੍ -ਧਨਾ ਸੈਣ, ੧, ੪:੧ (695) 
(5) ਤਾੜ, ਇਕ ਰੁਖ ਜਿਸ ਤੋ' ਨਸ਼ੀਲਾ ਪਦਾਰਥ ਨਿਕਲਦਾ ਹੈ 
“ਤਰ ਤਾਰਿ ਅਪਵਿਤ੍ੁ ਕਰਿ ਮਾਨੀਐ ਰੇ ਜੈਸੇ ਕਾਗਰਾ ਕਰਤ ਬੀਚਾਰੰ। ? 
-ਮਲਾ ਰਵਿ, ੧, ੨:੧ (1283) 


“ਦਿਨ ਰਵਿ ਚਲੈ ਨਿਸਿ ਸਸਿ ਚਲੈ ਤਾਰਿਕਾ ਲਖ ਪਲੋਇ। ”” 
-ਸਿਰੀ ੧, ਅਸ ੧੭, ੮:੧ (64) 


““ਤਰੁ ਤਾਰੀ ਮਨਿ ਨਾਮੁ ਸੁਚੀਤੁ। ” (ਮਨ ਵਿਚ ਨਾਮ ਰੱਖ ਕੇ ਤਾਰੀ ਤਰ ਜਾ) 
-ਗਉ ੧, ੭, ੧:੪ (153) 

“ਹਰਿ ਭਜੁ ਮਨ ਮੇਰੇ ਤਰੁ ਭਉਜਲੁ ਤੂ ਤਾਰੀ। ” 

-ਗਉ ੪, ੩੯, ੧":੨ (164) 
“ਪਥਰ ਪਾਪ ਬਹੁ ਲਦਿਆ ਕਿਉ ਤਰੀਐ ਤਾਰੀ। ” 

-ਗੂਜ ੩, ਵਾਰ ੩:੨ (509) 
(2) ਤਾੜੀ, ਸਮਾਧੀ, ਲਿਵ, ਜੋਗ ਦੀ ਇਕ ਕਿਰਿਆ 
“ਹਰਿ ਆਪੇ ਤਪੁ ਤਾਪੈ ਲਾਇ ਤਾਰੀ। ” 

-ਗਉ ੪, ੪੪, ੧:੩ (165) 


“ਹੋਇ ਅਉਧੂਤ ਬੈਠੇ ਲਾਇ ਤਾਰੀ। ” 


-ਮਾਰੂ ੫, ੧੮, ੪:੧ (1004) 
“ਨੈਨੀ ਹਰਿ ਹਰਿ ਲਾਗੀ ਤਾਰੀ। ”” 
-ਮਲਾ ੪, ੧, ੧":੧ (1262) 
(3) ਤਾਰ ਦਿੱਤਾ 
“ਦੁਰਮਤਿ ਮੇਟਿ ਬੁਧਿ ਪਰਗਾਸੀ ਜਨ ਨਾਨਕ ਗੁਰਮੁਖਿ ਤਾਰੀ। ” 
-ਗੂਜ ੫, ੨, ੪:੨ (495) 
“ਹਮ ਪਾਪੀ ਪਾਥਰ ਨੀਰਿ ਡੁਬਤ ਕਰਿ ਕਿਰਪਾ ਪਾਖਣ ਹਮ ਤਾਰੀ। ” (ਤਾਰ ਦਿਉ) 
-ਧਨਾ ੪, ੧, ੧":੨ (666) 
“ਨਿਤ ਜਪਿਅਹੁ ਸੰਤਹੁ ਰਾਮ ਨਾਮੁ ਭਉਜਲ ਬਿਖੁ ਤਾਰੀ। ”” 





2069 


-ਵਡ ੪, ਵਾਰ ੨:੪ (586) 
(ਮਹਾਨਕੋਸ਼ ਇਥੇ _“ਤਾਰੀ” ਦੇ ਅਰਥ “ਤਾਰਕ” ਤਾਰਨ ਵਾਲਾ ਕਰਦਾ ਹੈ) 
“ਸਚੁ ਅਰਾਧਿਆ ਗੁਰਮਖਿ ਤਰੁ ਤਾਰੀ। ” (ਤਰ ਜਾ) 
-ਰਾਮ ੧, ਸਿਗੋਂ ੬੩੫ (945) 
(4) ਨਦੀ, ਸੰਸਾਰ ਸਾਗਰ 
“ਮਾਰਗੁ ਬਿਖਮੁ ਡਰਾਵਣਾ ਕਿਉ ਤਰੀਐ ਤਾਰੀ। ”” 
-ਸਾਰ ੪, ਵਾਰ ੨੭:੪ (1248) 
(5) ਬੇੜੀ 
“ਇਹੁ ਭਉਜਲੁ ਜਗਤੁ ਨ ਜਾਈ ਤਰਣਾ ਗੁਰਮੁਖਿ ਤਰੁ ਹਰਿ ਤਾਰੀ।” 
-ਮਲਾ ੩, ੯, ੧":੨ (1260) 
(ਸ਼ਬਦਾਰਥ-ਇਥੇ ਵੀ ਅਰਥ “ਨਦੀ? ਦੇ ਹੀ ਕਰਦਾ ਹੈ) 


ਤਾਰੀਅਲੇ ---- (1) ਤਾਰੇ ਸਨ, ਤੈਰਾਦੇ ਸਨ 
“ਦੇਵਾ ਪਾਹਨ ਤਾਰੀਅਲੇ । ”” 
-ਗਉ ਨਾਮ, ੧, ੧":੧ (345) 
(2) ਪਾਰ ਕੀਤੇ / ਉਦਾਰ ਸਨ 
“ਤਾਰੀਲੇ ਗਨਿਕਾ ਬਿਨੁ ਰੂਪ ਕੁਬਿਜਾ ਬਿਆਧਿ ਅਜਾਮਲੁ ਤਾਰੀਅਲੇ। ”” 
-ਗਉ ਨਾਮ, ੧, ੧:੧ (345) 


“ਨਾਨਕ ਕੀ ਬੇਨੰਤੀ ਪ੍ਰਭ ਪਹਿ ਕ੍ਰਿਪਾ ਕਰਿ ਭਵਜਲੁ ਤਾਰੀਐ। ” 


-ਸਿਰੀ ੫, ਛੰਤ ੩, ੨:੬ (80) 
ਤਾਰੀਲੇ-ਤਾਰ ਲੈ, ਓਦਾਰ ਕਰ 
“ਤਾਰੀਲੇ ਭਵਜਲੁ ਤਾਰੂ ਬਿਖੜਾ ਬੋਹਿਥ ਸਾਧੁ ਸੰਗਾ। ”” 
ਰਹ ਰਹ -ਗਉ ੫, ੧੩੩", ੨੪੧ (208) 
ਤਾਰੂ-ਡੂੰਘਾ ਪਾਣੀ 
“ਮਛੀ ਤਾਰੁ ਕਿਆ ਕਰੇ ਪੰਖੀ ਕਿਆ ਆਕਾਸੁ । ? 
ਹੁ -ਮਾਝ ੧, ਵਾਰ ੧੨ਸ, ੧; ੧:੧ (143) 
(2) ਡੂੰਘਾ, ਅਥਾਹ 
“ਤਾਰੀਲੇ ਭਵਜਲੁ ਤਾਰੂ ਬਿਖੜਾ ਬੋਹਿਥ ਸਾਧੁ ਸੰਗਾ। ”” 
੍‌੍ ੍‌੍ -ਗਉ ੫, ੧੩੩", ੨੧ (208) 
(3) ਤਰਨ ਯੋਗ, ਜੋ ਤਰੇ ਬਿਨਾਂ ਨਾ ਲੰਘਿਆ ਜਾ ਸਕੇ 
“ਤਤੈ ਤਾਰੂ ਭਵਜਲੁ ਹੋਆ ਤਾ ਕੇ ਅੰਤੁ ਨ ਪਾਇਆ। ?” 
੍‌੍ -ਆਸਾ ੧, ਪਟੀ ੧੯੨੧ (433) 
(4) ਤੈਰਾਕ, ਤਰਨ ਸਕਣ ਵਾਲਾ 
“ਜੇ ਤੂੰ ਤਾਰੂ ਪਾਣਿ ਤਾਹੂ ਪੁਛੁ ਤਿੜੰਨ ਕਲ। ” 
ਰਾ, ੍‌੍ -ਸਲੋ ੧, ੩੧ (1410) 


(1) ਤਾਰਦਾ, ਉਦਾਰ ਕਰਦਾ, ਪਾਰ ਲਗਾਉ'ਦਾ 


“ਮੰਨੈ ਤੰਰੈ ਤਾਰੇ ਗੁਰੁ ਸਿਖ। ”” 
-ਜਪੁ ੧, ੧੫੩ (3) 





2070 


(2) ਤੈਰਾ ਦਿਤੇ ਤਰਾਏ 
“ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ । ” 
-ਗਉ ੧, ਅਸ ੧੭, ੫:੩ (156) 
(3) ਗਗਨ ਮੰਡਲ ਵਿਚ ਚਮਕਦੇ ਪਦਾਰਥ 
““ਗਿਰਿ ਤਰ ਧਰਣਿ ਗਗਨ ਅਰੁ ਤਾਰੇ । ” 
-ਗਉ ੫. ਅਸ ੪, ੩੧ (237) 


-ਗਉ ਕਬ, ੨੯, ੧:੧ (329) 
ਤਰਦਾ ਹੈ, ਪਾਰ ਹੁੰਦਾ ਹੈ 
“ਤਾਰੇਦੜੋ ਭੀ ਤਾਰਿ ਨਾਨਕ ਪਿਰ ਸਿਉ ਰਤਿਆ। ” 
-ਮਾਰੂ ੫, ਵਾਰ ੨੦ਸ, ੫, ੧੨ (1101) 


“ਨਾਨਕ ਆਏ ਸੇ ਪਰਵਾਣੁ ਭਏ ਜਿ ਸਗਲੇ ਕੁਲ ਤਾਰੇਨਿ। ” 
-ਰਾਮ ੩, ਵਾਰ ੧੦ਸ, ੩, ੧:੫ (951) 
(1) ਤਾਰੇ ਦੇਵੇ/ਪਾਰ ਲੰਘਾ ਦੇਵੇਗਾ 
“ਦਸ ਅਠਾਰ ਮੈ ਅਪਰੰਪਰੋ ਚੀਨੈ ਕਹੈ ਨਾਨਕੁ ਇਵ ਏਕੁ ਤਾਰੈ । ”” 
-ਸਿਰੀ ੧, ੨੬, ੩੨ (23) 
“ਵੀਚਾਰਿ ਮਾਰੈ ਤਰੈ ਤਾਰੈ ਉਲਟਿ ਜੋਨਿ ਨ ਆਵਏ । ? 
-ਧਨਾ ੧, ਛੰਤ ੧, ੨:੩ (688) 


ਹੋਰ ਰੂਪ: 
ਤਾਰੋ- 
“ਨਾਨਕ ਨਾਮਿ ਰਸਿਕ ਬੈਰਾਗੀ ਕੁਲਹ ਸਮੂਹਾਂ ਤਾਰੋ । ” 
-ਸਾਰ ੫, ੧੧੦, ੨੨ (1225) 


ਤਾਰ੍ਉਂ- 
“ਤਾਰ੍ਉ ਸੰਸਾਰੁ ਮਾਯਾ ਮਦ ਮੋਹਿਤ ਅੰਮ੍ਰਿਤ ਨਾਮੁ ਦੀਅਉ ਸਮਰਥੁ । ” 
-ਸਵ ੪, ਮਥੁ ੭:੨ (1404) 
(2) ਤਾਰ ਨਾਲ 
“ਅੰਮ੍ਰਿਤੁ ਮੁਲੁ ਸਿਖਰਿ ਲਿਵ ਤਾਰੈ । ” 
੍‌੍ -ਬਿਲਾ ੧, ਥਿਤੀ ੧੭:੨ (840) 
(3) ਤੈਰਾ/ਤਰਾ ਦੇਵੇ 
“ਗੁਰੁ ਗਉ ਹਰੁ ਦਰੀਆਉ ਪਲਕ ਡੁਬੰਤ੍ਹ ਤਾਰੈ । ” 
-ਸਵ ੩, ੧੭:੪ (1395) 


(1) ਸੰਗੀਤ ਅਨੁਸਾਰ ਸਮੇ' ਤੋ ਲੈ ਦੀ ਵੰਡ ਕਰਨ ਲਈ ਤਾਲੀ ਦੀ ਧੁਨਿ 
“ਬਹੁ ਤਾਲ ਪੁਰੇ ਵਾਜੇ ਵਜਾਏ। ” 
੍‌੍ -ਮਾਝ ੩, ਅਸ ੨੧, ੬:੧ (122) 
“ਪਾਵਹੁ ਬੇੜੀ ਹਾਥਹੁ ਤਾਲ। ” (ਤਾੜੀ) 
-ਭੈਰ ਨਾਮ, ੧੦, ੧੨੧ (1166) 





2071 


(2) ਛੈਣੇ, ਸੰਗੀਤ ਦਾ ਇਕ ਸਾਜ਼ ਹੋਰ ਵੇਖੋ “ਤਾਲਾ” (3) 
“ਤਾਲ ਮਦੀਰੇ ਘਟ ਕੇ ਘਾਟ। ”” 
-ਆਸਾ ੧, ੪, ੧:੧ (349) 


(3) ਸੰਗੀਤ ਦੀ ਲੈਅ ਹੋਰ ਵੇਖੋ “ਤਾਲਾ” (2) 
“ਪੂਰੇ ਤਾਲ ਜਾਣੈ ਸਾਲਾਹ। ” (ਸਿਫਤ ਕਰਨੀ ਜਾਣੇ ਤਾਂ ਹੀ ਤਾਲ ਅਨੁਸਾਰ ਨਾਚ 
ਹੁੰਦਾ ਹੈ) 


-ਆਸਾ ੧, ੬, ੧":੧ (350) 
“ਹਰਿ ਹਰਿ ਉਸਤਤਿ ਕਰੈ ਦਿਨੁ ਰਾਤੀ ਰਖਿ ਰਖਿ ਚਰਣ ਹਰਿ ਤਾਲ ਪੂਰਈਆਂ। ”” 
-ਬਿਲਾ ੪, ਅਸ ੩, ੫:੨ (835) 
(4) ਤਲਾ, ਹੋਰ ਵੇਖੋ “ਤਾਲਿ” (2) 
“ਜਿਨਿ ਉਦਮੁ ਕੀਆ ਤਾਲ ਕੇਰਾ ਤਿਸ ਕੀ ਉਪਮਾ ਕਿਆ ਗਨੀ। ” 
-ਸੂਹੀ ੫, ਛੰਤ ੧੦, ੩:੪ (784) 
“ਸਭ ਦਿਸੈ ਹਰੀਆਵਲੀ ਸਰ ਭਰੇ ਸੁਭਰ ਤਾਲ। ” 
-ਮਲਾ ੧, ਵਾਰ ੧ਸ, ੩, ੧:੨ (1279) 
(5) ਘੜੀ ਸਮੇ' ਪਲ, ਖਿਨ, ਤਾਲੀ ਵਜਨ ਜਿਨਾਂ ਸਮਾਂ, ਵੇਖੋ _“ਤਾਲਿ” (1) 
“ਕਬੀਰ ਕਾਲਿ ਕਰੰਤਾ ਅਬਹਿ ਕਰੁ ਅਬ ਕਰਤਾ ਸੁਇ ਤਾਲ। ? 
-ਸਲੋ ਕਬ, ੧੩੮੧ (1371) 


“ਅਨਤ ਬਿਨੋਦ ਕਰੇ ਹਰਿ ਸਿਮਰਨੁ ਤਿਸੁ ਮਾਇਆ ਸੰਗਿ ਨ ਤਾਲਕਾ। ”? 
-ਮਾਰੂ ੫, ਸੋਲਾ ੧੩, ੧੦:੩ (1085) 


“ਜਿਸ ਕਾ ਗ੍ਰਹਿ ਤਿਨਿ ਦੀਆ ਤਾਲਾ ਕੁੰਜੀ ਗੁਰ ਸਉਪਾਈ। ” 
-ਗਉ ੫, ੧੨੨", ੩:੧ (205) 
(2) ਤਾਲ, ਸੰਗੀਤਕ ਲੈਅ, ਵੇਖੋ “ਤਾਲ” (3), ਤਾਲੂ (1) 
“ਕਬ ਕੋ ਭਾਲੈ ਘੁੰਘਰੂ ਤਾਲਾ ਕਬ ਕੋ __ਬਜਾਂਵੈ ਰਬਾਬੁ । ” 
੍‌੍ -ਆਸਾ ੪, ੬੨, ੧:੧ (468) 
(3) ਛੈਣੇ, ਵੇਲੋ “ਤਾਲ” (2) 
“ਘੂਘਰ ਬਾਧਿ ਬਜਾਵਹਿ ਤਾਲਾ। ” 
੍‌੍ -ਪੂਭਾ ੫, ਅਸ ੨, ੩:੧ (1348) 


ਤਾਲਾਬੇਲੀ---- ਤਲ ਮਿਲਾਹਟ, ਤੜਫਨ 

“ਮੋਹਿ ਲਾਗਤੀ ਤਾਲਾਬੇਲੀ। ”” 

-ਗੋਂਡ ਨਾਮ, ੪, ੧:੧ (874) 
(1) ਤਾਲੀ ਵਜਣ ਜਿਨਾਂ ਸਮਾਂ, ਤੁਰਤ, ਖਿਨ ਪਲ, ਵੇਖੋ ਤਾਲ (5) 
“ਹੁਣਿ ਉਠਿ ਚਲਣਾ ਮੁਹਤਿ ਕਿ ਤਾਲਿ। ” 

-ਧਨਾ ੧, ੩, ੪:੧ (661) 

“ਸੰਤ ਉਧਾਰਉ ਤਤਖਿਣ ਤਾਲਿ। ” 

-ਗੋਂਡ ੫, ੧੮, ੧:੪ (867) 
(2) ਤਲਾ, ਵੇਖੋ “ਤਾਲਾ” (4) ਤਾਲੂ (2) 





2072 


“ਪਉਦੀ ਜਾਇ ਪਰਾਲਿ ਪਿਛੈ ਹਥੁ ਨ ਅੰਬੜੈ ਤਿਤੁ ਨਿਵੰਧੈ ਤਾਲਿ। ” 
-ਸੂਹੀ ੩, ਵਾਰ ੧੧ਸ, ੧, ੧:੨ (789) 


“ਸਚਾ ਤਾਲ ਪੁਰੇ ਮਾਇਆ ਮੋਹੁ ਚੁਕਾਏ ਸਬਦੇ ਨਿਰਤਿ ਕਰਾਵਣਿਆ। ” 
੍‌੍ -ਮਾਝ ੩, ਅਸ ੨੧, ੩:੩ (121) 
(2) ਤਲਾ, ਸਰੋਵਰ 
“ਕਰਤੈ ਪੁਰਖਿ ਤਾਲੁ ਦਿਵਾਇਆ। ” 
-ਸੋਰ ੫, ੬੪, ੨੧੧ (625) 
“ਮੇਰਾ ਘਰੁ ਬਨਿਆ ਬਨੁ ਤਾਲੂ ਬਨਿਆ ਪਭ ਪਰਸੇ ਹਰਿ ਰਾਇਆ ਰਾਮ। ” 
-ਸੂਹੀ ੫, ਛੰਤ ੭, ੪:੧ (782) 
(1) ਤਪਾਉੱਦੇ/ਗਰਮ ਕਰਦੇ ਹਨ 
“ਸੂਰਜੁ ਚੜਿਆ ਪਿੰਡੁ ਪੜਿਆ ਤੇਲੁ ਤਾਵਣਿ ਤਾਤਓ। ” 
-ਆਸਾ ੧, ਛੰਤ ੫, ੨੫ (439) 
(2) ਗਰਮ ਕਰਨ ਦਾ ਪਾਤਰ, 
“ਚਲੇ ਨਾਮੁ ਵਿਸਾਰਿ ਤਾਵਣਿ ਤਤਿਆ। ” 
-ਮਲਾ ੧, ਵਾਰ ੨੪੧੫ (1289) 


“ਅਨਿਕ ਸਾਸਨ ਤਾੜੰਤਿ ਜਮਦੂਤਹ ਤਵ ਸੰਗੇ ਅਧਮੰ ਨਰਹ। ”” 
-ਸਸ ੫, ੪੭:੩ (1358) 


“ਸਹਜ ਗੁਫਾ ਮਹਿ ਤਾੜੀ ਲਾਈ ਆਸਣੁ ਉਚ ਸਵਾਰਿਆ ਜੀਉ। ” 
-ਮਾਝ ੫. ੧੦, ੧੩ (97) 


“ਜਿਉ ਭਾਵੈ ਤਿਉ ਰਾਖੁ ਤੂ ਮੈ ਅਵਰੁ ਨ ਦੂਜਾ ਕੋਇ। ” 
-ਸਿਰੀ ੧, ੧੬, ੧":੨ (20) 


ਤਿਅਕਤ ---- ਤਿਆਗ ਕੇ, ਛਡ ਕੇ 
“ਤਿਅਕਤ ਜਲੰ ਨਹ ਜੀਵ ਮੀਨੰ ਨਹ ਤਿਆਗਿ ਚਾਤ੍ਰਿਕ ਮੇਘ ਮੰਡਲਹ । ”” 
-ਜੈਤ ੫, ਵਾਰ ੧੨ਸ, ੫, ੧:੧ (708) 


-ਆਸਾ ੧, ੧੧, ੨5੧ (352) 
“ਕਤੰਚ ਚਪਲ ਮੋਹਨੀ ਰੂਪੰ ਪੇਖੰਤੇ ਤਿਆਗੀ ਕਰੋਤਿ। ” 
-ਸਸ ੫, ੧:੩ (1354) 


ਤਿਆਗਉ---- (1) ਮੈ ਛਡਦਾ ਹਾਂ 
“ਕਰਉ ਬਿਨੰਤੀ ਮਾਨੁ ਤਿਆਗਉ। ”” 





2073 


-ਮਾਝ ੫, ੧੮, ੧:੨ (99) 


-ਗਉ ੯, ੧, ੧":੧ (219) 


ਤਿਆਗਹਿ- 
“ਕਉਡੀ ਬਦਲੇ ਰਤਨੁ ਤਿਆਗਹਿ। ”” (ਛੱਡ ਦਿੰਦਾ ਹੈ) 

-ਗਉ ੫, ੧੪੫, ੧":੨ (195) 
ਤਿਆਗਹੁ- 
“ਮਨ ਕੀ ਮਤਿ ਤਿਆਗਹੁ ਹਰਿ ਜਨ ਹੁਕਮੁ ਬੂਝਿ ਸੁਖੁ ਪਾਈਐ ਰੇ।” 
(ਛਡੋ, ਤਿਆਗ ਦਿਓ) 

-ਗਉ ੫. ੧੩੭", ੧:੧ (209) 
ਤਿਆਗਤ- 
“ਬ੍ਹਮ ਗਿਆਨੀ ਅਹੰਬੁਧਿ ਤਿਆਗਤ । ? (ਛਡ ਦਿੰਦਾ ਹੈ) 

-ਗਉ ੫. ਸੁਖ ੮, ੫:੬ (273) 
ਤਿਆਗੰਤ- 
“ਤਿਆਗੰਤ ਕਪਟ ਰੂਪ ਮਾਇਆ ਨਾਨਕ ਆਨੰਦ ਰੂਪ ਸਾਧ ਸੰਗਮਹ। ” 
(ਛਡ ਦਿੰਦਾ ਹੈ) 

-ਜੈਤ ੫, ਵਾਰ ੭ਸ, ੫, ੧:੨ (707) 


ਤਿਆਗਦੇ 


“ਧ੍ਰਿਗ ਤਿਨਾ ਦਾ ਜੀਵਿਆ ਜੋ ਹਰਿ ਸੁਖੁ ਪਰਹਰਿ ਤਿਆਗਦੇ ਦੁਖੁ ਹਉਮੈ ਪਾਪ 


ਕਮਾਇ। ” 


-ਗੁਜ ੩, ਵਾਰ ਦਸ, ੩, ੧:੧ (511) 

ਤਿਆਗਨਾ- 
“ਤਿਆਗਨਾ ਤਿਆਗਨੁ ਨੀਕਾ ਕਾਮੁ ਕ੍ਰੋਧੁ ਲੋਭੁ ਤਿਆਗਨਾ। ”? 

-ਮਾਰੂ ੫, ਅਸ ੪, ੩:੧ (1018) 
ਤਿਆਗਨਿ- 
“ਚੰਦਨ ਚੀਰ ਸੁਗੰਧ ਰਸਾ ਹਉਮੈ ਬਿਖੁ ਤਿਆਗਨਿ ਰਾਮ। ? 

-ਬਿਲਾ ੫. ਛੰਤ ੪, ੪:੨ (848) 
ਤਿਆਗਨੀ- 
“ਪ੍ਰਿਅ ਰੰਗਿ ਰਾਤੀ ਸਹਜ ਮਾਤੀ ਮਹਾ ਦੁਰਮਤਿ ਤਿਆਗਨੀ। ” 

-ਬਿਹਾ ੫. ਛੰਤ ੪, ੧:੪ (544) 
ਤਿਆਗਨੁ- 
“ਤਿਆਗਨਾ ਤਿਆਗਨੁ ਨੀਕਾ ਕਾਮੁ ਕ੍ਰੋਧੁ ਲੋਭੁ ਤਿਆਗਨਾ। ” 

-ਮਾਰੂ ੫, ਅਸ ੪, ੩:੧ (1018) 

ਤਿਆਗਿ ---- ਛਡ ਕੇ, ਤਿਆਗ ਕੇ 


“ਸਾਧੂ ਕੀ ਹੋਹੁ ਰੇਣੂਕਾ ਅਪਣਾ ਆਪੁ ਤਿਆਗਿ। ” 
-ਸਿਰੀ ੫, ੭੮, ੩੧ (85) 





2074 


ਹੋਰ ਰੂਪ: 
ਤਿਆਗਿਓ- 
“ਭਾਵਨੁ ਤਿਆਗਿਓ ਰੀ ਤਿਆਗਿਓ। ”” (ਛੱਡ ਦਿੱਤਾ ਹੈ) 
-ਗਉਂ ੫. ੧੬੦, ੧:੧ (214) 


ਤਿਆਗਿਆ- 
“ਰਸੁ ਸੰਗੂਹਿ ਬਿਖੁ ਪਰਹਰਿ ਤਿਆਗਿਆ। ? 


-ਗਉ ੧, ਅਸ ੧, ੩:੩ (221) 


(1) ਛੱਡ ਦਿਤੀ 
“ਕਲਪ ਤਿਆਗੀ ਬਾਦਿ ਹੈ ਸਚਾ ਵੇਪਰਵਾਹੁ । ” 
-ਸਿਰੀ ੧, ੧੧, ੧੩ (18) 
“ਅਅਹੰਬੁਧਿ ਤਿਨਿ ਸਗਲ ਤਿਆਗੀ। ”? 
-ਗਉਂ ੫, ੧੦੭, ੨੨ (187) 
ਹੋਰ ਰੂਪ: 
ਤਿਆਗੀਐ- 
“ਪੀਸਉ ਚਰਣ ਪਖਾਰਿ ਆਪੁ ਤਿਆਗੀਐ। ” (ਛੱਡ ਦੇਈਏ) 
-ਆਸਾ ੫, ਛੰਤ ੭, ੩੨ (457) 
(2) (ਸੰ) ਤਿਆਗ ਦਾ ਪਾਤਰ, ਛੱਡ ਦੇਣ ਵਾਲਾ, ਤਿਆਗ ਕਰਨ ਵਾਲਾ 
“ਬਿਨੁ ਹਉ ਤਿਆਗਿ ਕਹਾ ਕੋਊ ਤਿਆਗੀ। ” 
-ਭੈਰ ੫, ੧੯, ੯:੨ (1040) 
“ਐਸੋ ਤਿਆਗੀ ਵਿਰਲਾ ਕੋਇ। ”? 
-ਭੈਰ ੫, ੪੦, ੧":੧ (1147) 
“ਕਰਿ ਪ੍ਰੇਮੁ ਰਾਵਹ ਤਿਸੈ ਭਾਵਹ ਇਕ ਨਿਮਖ ਪਲਕ ਨ ਤਿਆਗੀਐ। ” (ਛੱਡੀਏ) 
-ਬਿਲਾ ੫. ਛੰਤ ੨, ੨:੩ (846) 


“ਮਨ ਮੇਰੇ ਸਗਲ ਉਪਾਵ ਤਿਆਗੁ। ” 
-ਸਿਰੀ ੫, ੭੯, ੧":੧ (45) 
“ਪਰ ਤ੍ਰਿਅ ਤਿਆਗੁ ਕਰੀ ਬ੍ਹਮਚਾਰੀ। ” (ਤਿਆਗੀ ਹੈ) 
-ਗਉਂ ੪, ੩੯, ੨:੨ (164) 
ਹੋਰ ਰੂਪ: 
ਤਿਆਗੇ- 
“ਗੁਰਮੁਖਿ ਰਾਗ ਸੁਆਦ ਅਨ ਤਿਆਗੇ। ? (ਛਡ ਦਿੰਦਾ ਹੈ) 
-ਆਸਾ ੧, ਅਸ ੮, ੭੧ (415) 
“ਨਾਮ ਉਦਕੁ ਪੀਵਤ ਜਨ ਨਾਨਕ ਤਿਆਗੇ ਸਭਿ ਅਨੁਰਾਗਾ। ? (ਛੱਡ ਦਿਤੇ) 
-ਧਨਾ ੫, ੪੭, ੨੨ (682) 
ਤਿਆਗੇ- 
ਨ ਮਨ ਕੀ ਮਤੜੀ ਵਿਸਾਰੇ' ਦੁਜਾ ਭਾਉ ਜੀਉ। ” 
ਹੁ -ਸੂਹੀ ੫, ਕੁਚ ੩੮ (763) 





2075 


ਤਿਆਗੈ- 
“ਏਕੋ ਸਬਦੁ ਵੀਚਾਰੀਐ ਅਵਰ ਤਿਆਗੈ ਆਸ। ” (ਛੱਡ ਦੇਵੇ) 

-ਸਿਰੀ ੧, ੧੨, ੪:੨ (18) 
“ਮਿਲੈ ਪਿਆਰੇ ਸਭ ਦੁਖ ਤਿਆਗੈ। ”” (ਛੱਡ ਦਿੰਦੀ ਅਥਵਾ ਭੁੱਲ ਜਾਂਦੀ ਹੈ) 

-ਗਉ ੪, ੪੨, ੨:੨ (164) 
ਤਿਆਗਿ- 
“ਤਜੀ ਸਿਆਨਪ ਚਿੰਤ ਵਿਸਾਰੀ ਅਹੰ ਛੋਡਿਓ ਹੈ ਤਿਆਗਿ। ” 

-ਜੈਤ ੫, ੫, ੧੯੨ (701) 


“ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ। ” 
-ਜਪੁ ੧, ੨੭੧੨੧ (6) 
(2) ਤ੍ਰਿਸ਼ਨਾ, ਪਿਆਸ 
“ਨਹ ਤ੍ਰਿਪਤਾਵੈ ਨਹ ਤਿਸ ਲਾਥੀ। ” 
-ਗਉ ੫. ਅਸ ੧, ੬:੨ (235) 
“ਮਰਮੁ ਨ ਚਾਖਿਆ ਮੇਰੀ ਤਿਸ ਨ ਬੁਝਾਨੀ। ”” 
-ਆਸਾ ੧, ੨੬, ੩੧ (357) 


(1) ਉਸ ਨੂੰ 
“ਤਿਸਹਿ ਪਰਾਪਤਿ ਰਤਨੁ ਹੋਇ ਜਿਸੁ ਮਸਤਕਿ ਹੋਵੈ ਭਾਗੁ । ? 
-ਸਿਰੀ ੫, ੭੮, ੩੩ (45) 
(2) ਉਸ ਦੇ/ਦੀ/ਦਾ 
“ਨਾਨਕ ਏਵੈ ਜਾਣੀਐ ਸਭ ਕਿਛੁ ਤਿਸਹਿ ਰਜਾਇ। ” 
-ਮਾਝ ੧, ਵਾਰ ੨੨ਸ, ੨, ੧:੬ (148) 
“ਤਿਸਹਿ ਭਲਾਈ ਨਿਕਟਿ ਨ ਆਵੈ। ? 
-ਗਉ ੫. ਸੁਖ ੧੨, ੩:੮ (278) 
“ਘਰਿ ਘਰਿ ਮੰਗਲ ਗਾਵਹੁ ਨੀਕੇ ਘਟਿ ਘਟਿ ਤਿਸਹਿ ਬਸੇਰਾ । ” 
-ਜੈਤ ੫, ੪, ੧੨ (700) 
(3) ਉਸ ਵਿਚ 
“ਜਿਸ ਤੇ ਹੋਆ ਤਿਸਹਿ ਸਮਾਣਾ ਚੂਕਿ ਗਇਆ ਪਾਸਾਰਾ। ” 
-ਮਲਾ ੩, ੧, ੪:੩ (1258) 


ਉਸੇ ਨੂੰ 
“ਤਿਸਹੀ ਮਿਲਿਆ ਸਚੁ ਮੰਤੁ ਗੁਰ ਮਨਿ ਧੰਰੈ। ” 


-ਰਾਮ ੫, ਵਾਰ ੩੮ (958) 


ਤਿਸਕਾਰ ---- (ਸੰ.) ਅਪਮਾਨ ਨਿਰਾਦਰ 
“ਕਬੀਰ ਮੇਰੀ ਬੁਧਿ ਕਉ ਜਮੁ ਨ ਕਰੈ ਤਿਸਕਾਰ। ”? 
-ਸਲੋ ਕਬ, ੧੪0੧ (1371) 


“ਹਰਿ ਅੰਮ੍ਰਿਤੁ ਹਰਿ ਜਲੂ ਪਾਇਆ ਸਭ ਲਾਥੀ ਤਿਸ ਤਿਸਕੇ। ” 





2076 


-ਸੂਹੀ ੪, ੧, ੩੨ (731) 


ਤਿਸਟਸਿ ---- (ਸ.) ਟਿਕਣਾ, ਸਥਿਤ ਹੋਣਾ, ਕਾਇਮ ਰਹਿਣਾ 
“ਅੰਦਰਿ ਮੋਹੁ ਨਿਤ ਭਰਮਿ ਵਿਆਪਿਆ ਤਿਸਟਸਿ ਨਾਹੀ ਦੇਹਾ। ? 
-ਰਾਮ ੫, ਵਾਰ ੭ਸ, ੫, ੨੨ (960) 
ਤਿਸਟਿਆ --- ਟਿਕਿਆ, ਠਹਿਰਿਆ 
“ਨਿਰਵੈਰਾ ਨਾਲਿ ਜਿ ਵੈਰੁ ਚਲਾਇਦੇ ਤਿਨ ਵਿਚਹੁ ਤਿਸਟਿਆ ਨ ਕੋਇ। ”” 
-ਗਉ ੪, ਵਾਰ ਪਸ, ੪, ੨:੩ (302) 
ਤਿਸੰਤੀਆ --- ਪਿਆਸਾ 
“ਪ੍ਰਭ ਸਿਉ ਮਨੁ ਲੀਨਾ ਜਿਉ ਜਲ ਮੀਨਾ ਚਾਤ੍ਰਿਕ ਜਿਵੈ ਤਿਸੰਤੀਆ। ” 
-ਜੈਤ ੫. ਛੰਤ ੧, ੧:੫ (703) 


“ਤਿਸਨ ਬੁਝੀ ਆਸ ਪੁੰਨੀ ਮਨ ਸੰਤੋਖਿ ਧ੍ਰਾਪਿ। ? 


-ਗੂਜ ੫, ਵਾਰ ੧੩:੭ (521) 


-ਮਾਝ ੩, ਅਸ ੧੯, ੩:੧ (120) 


“ਝਿਮਿ ਝਿਮਿ ਅੰਮ੍ਰਿਤੁ ਵਰਸਦਾ ਤਿਸਨਾ ਭੁਖ ਸਭ ਜਾਇ। ”” 
-ਸਲੋ ੩, ੫੬:੪ (1420) 


-ਮਾਝ ੩, ਅਸ ੨0, ੧੨ (121) 


-ਟੋਡੀ ੫, ੧੬, ੩:੧ (715) 


“ਖੋਜਤ ਖੋਜਤ ਭਈ ਬੈਰਾਗਨਿ ਪਭ ਦਰਸਨ ਕਉ ਹਉ ਫਿਰਤ ਤਿਸਾਈ। ”? 
-ਗਉ ੫, ੧੧੮", ੩:੧ (204) 
(2) ਡਾਂਝ, ਜਲਨ (ਮਹਾਨਕੋਸ਼); ਤੀਬਰ, ਤਾਂਘ (ਨਿਰਣੈ, ਦਰਪਣ) 
“ਤਿਸੁ ਬਿਨੁ ਘੜੀ ਨਹੀ ਜਗਿ ਜੀਵਾ ਐਸੀ ਪਿਆਸ ਤਿਸਾਈ। ” 
-ਮਲਾ ੧, ਅਸ ੧, ੧":੨ (1273) 


“ਰਸਨ ਰਸਾਏ ਨਾਮਿ ਤਿਸਾਏ ਗੁਰ ਕੈ ਸਬਦਿ ਵਿਕਾਣੇ। ”” 
-ਧਨਾ ੧, ਛੰਤ ੨, ੪:੩ (688) 





2077 


“ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ। ” 
-ਜਪੁ ੧, ੬:੧ (2) 
“ਊਡੇ ਉਡਿ ਆਵੈ ਸੈ ਕੋਸਾ ਤਿਸੁ ਪਾਛੇ ਬਚਰੇ ਛਰਿਆ। ” (ਉਸ ਭਾਵ ਕੂੰਜਾਂ) 
-ਗੂਜ ੫, ਸੋਦ ੫, ੩:੧ (10) 
ਹੋਰ ਰੂਪ: 
ਤਿਸੈ- 
“ਆਦੇਸੁ ਤਿਸੈ ਆਦੇਸੁ। ” (ਉਸੇ ਨੂੰ) 
-ਜਪੁ ੧, ੨੮੪ (6) 


“ਗੁਰੁ ਦਾਤਾ ਗੁਰੁ ਹਿੰਵੈ ਘਰੁ ਗੁਰੁ ਦੀਪਕੁ ਤਿਹ ਲੋਇ। ”” 
-ਮਾਝ ੧, ਵਾਰ ੧ਸ, ੧, ੧:੧ (137) 


(2) ਉਨਾਂ, ਉਸ 
“ਦੂਖੁ ਦਰਦੁ ਤਿਹ ਨਾਨਕ ਨਸੈ। ” (ਉਨਾਂ ਦਾ) 


-ਗਉ ੫. ੭੯, ੪:੪ (179) 
“ਜਨਮ ਮਰਣਿ ਤਿਹ ਮੂਲੇ ਨਾਹੀ। ” (ਉਨ੍ਹਾਂ ਨੂੰ) 
-ਗਉ ੫, ੧੧੭", ੩:੩ (203) 


“ਨਾਨਕ ਸਚੁ ਸੁਚਿ ਪਾਈਐ ਤਿਹ ਸੰਤਨ ਕੈ ਪਾਸਿ। ” (ਉਨ੍ਹਾਂ) 

-ਗਉ ੫. ਬਾਅ ੩ਸ:੨ (250) 
“ਆਵਨ ਜਾਨਾ ਤਿਹ ਮਿਟੈ ਨਾਨਕ ਜਿਹ ਮਨਿ ਸੋਇ। ? (ਉਸ ਦਾ) 

-ਗਉ ੫. ਬਾਅ ੭ਸ:੨ (251) 
“ਤਿਹ ਰਾਵਨ ਘਰ ਖਬਰਿ ਨ ਪਾਈ। ” (ਉਸ) 

-ਆਸਾ ਕਬ, ੨੧, ੧:੨ (481) 
(3) ਓਹੀ 
“ਜੋ ਜੋ ਜੁਨੀ ਆਇਓ ਤਿਹ ਤਿਹ ਉਰਝਾਇਓ ਮਾਣਸ ਜਨਮ ਸੰਜੋਗਿ ਪਾਇਆ। 

-ਧਨਾ ੫, ਅਸ ੧, ੧:੧ (686) 


ਤਿੰਨ ਛਤਾਂ ਵਾਲੇ (ਭਾਵ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਵਾਲੇ) (ਦਰਪਣ): 
(ਸ਼ਬਦਾਰਥ) 
ਨਾਮ ਦਾਨ ਇਸਨਾਨ ਸਾਸਨ ਦੁਆਰਾ (ਮਹਾਨਕੋਸ਼); ਸਤਿਸੰਗ ਜਿਥੇ ਸੁਵਣ ਮੰਨਣ 
ਨਿਦਿਧਯਾਸਨ ਰੂਪ ਤਿੰਨੇ ਛਤਾਂ ਹਨ (ਕੋਸ਼)” 
“ਤਿਹਟੜੇ ਬਾਜਾਰ ਸਉਦਾ ਕਰਨਿ ਵਣਜਾਰਿਆ। ” 

-ਸਲੋ ੫. ੧੭:੧ (1425) 


ਤਿਹੰਡੀਆ --- ਤੇਰੀ 
“ਹਉ ਆਇਆ ਸਾਮੈ ਤਿਹੰਡੀਆ। ” 
-ਸਿਰੀ ੫, ਅਸ ੨੯, ੫:੧ (73) 
ਤੀਹਰੇ, ਤਿੰਨਾਂ (ਧਾਗਿਆਂ/ਡੋਰਾਂ) ਵਾਲੇ 
“ਗਜ ਸਾਂਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ। ”” 


-ਆਸਾ ਕਬ, ੨, ੧੯੧ (475) 





2078 


“ਸੋ ਪੰਡਿਤੁ ਜੋ ਤਿਹਾਂ ਗੁਣਾ ਕੀ ਪੰਡ ਉਤਾਰੈ। ”” 
-ਮਲਾ ੩, ੧0, ੩:੧ (1261) 
ਤਿਹਾਇਆ --- ਪਿਆਸਾ 
“ਤਿਸਨਾ ਅੰਦਰਿ ਅਗਨਿ ਹੈ ਨਹ ਤਿਪਤੈ ਭੁਖਾ ਤਿਹਾਇਆ। ”” 
-ਮਾਝ ੧, ਵਾਰ ੨:੩ (138) 
ਤਿਹਾਰਉ ---- ਤੇਰਾ 
“ਨਾਨਕ ਲਾਜ ਬਿਰਦ ਕੀ ਰਾਖਹੁ ਨਾਮੁ ਤਿਹਾਰਉ ਲੀਨਉ। ”” 
-ਸੋਰ ੯, ੯, ੩:੨ (633) 


“ਚਰਨ ਸਰਨ ਨਾਮਾ ਬਲਿ ਤਿਹਾਰੀ। ” 
-ਧਨਾ ਨਾਮ, ੫, ੨:੨ (694) 
ਹੋਰ ਰੂਪ: 
ਤਿਹਾਰੈ- 
“ਸੰਗਿ ਤਿਹਾਰੈ ਕਛੂ ਨ ਚਾਲੈ ਤਾਹਿ ਕਹਾ ਲਪਟਾਨੋ। ” 
-ਬਸੰ ੯, ੧, ੧੨ (1186) 
ਤਿੰਨ ਵਾਰੀ, ਤ੍ਰਿਕਾਲ ਭਾਵ ਸਵੇਰੇ ਦੁਪਹਿਰ ਤੇ ਸ਼ਾਮ 
“ਤੈਪਾਲ ਤਿਹਾਲ ਬਿਚਾਰੰ। ” 
-ਆਸਾ ੧, ਵਾਰ ੧੪ਸ, ੧, ੨:੪ (470) 


“ਪਆਂਧੀ ਪਾਛੇ ਜੋ ਜਲੁ ਬਰਖੈ ਤਿਹਿ ਤੇਰਾ ਜਨੁ ਭੀਨਾਂ। ” (ਉਸ ਨਾਲ) 
-ਗਉ ਕਬ, ਅਸ ੪੩, ੨:੧ (332) 


“ਦੂਖੁ ਅੰਦੋਹੁ ਨਹੀ ਤਿਹਿ ਠਾਉ। ” (ਉਸ) 
-ਗਉ ਰਵਿ, ੨, ੧੨ (345) 
ਹੋਰ ਰੂਪ: 
ਤਿਹੀ- 
“ਮਾਨੁਖਾ ਅਵਤਾਰ ਦੁਲਭ ਤਿਹੀ ਸੰਗਤਿ ਪੋਚ। ” (ਉਸ ਵਿਚ ਵੀ ਸੰਗਤ ਮਾੜੀ ਹੈ) 
-ਆਸਾ ਰਵਿ, ੧, ੨:੨ (486) 
(1) ਉਸ ਵਿਚ, ਵੇਖੋ _ਤਿਹਿ 
(2) ਤਿੰਨਾਂ 
“'ਤਿਹੀ ਗੁਣੀ ਤ੍ਰਿਭਿਵਣੁ ਵਿਆਪਿਆ ਭਾਈ ਗੁਰਮੁਖਿ ਬੂਝ ਬੁਝਾਇ। ”” 
-ਸੋਰ ੩, ੯, ੧:੧ (603) 
(1) ਉਸੇ ਦਾ 
“ਇਕਨੈ ਭਾਂਡੇ ਸਾਜਿਐ ਇਕੁ ਚਾਨਣੁ ਤਿਹੁ ਲੋਇ। ”? 
-ਸਿਰੀ ੧, ਅਸ ੧੪, ੬:੨ (62) 





2079 


(2) ਤਿੰਨਾਂ 
“ਸਾਧ ਕੀ ਉਪਮਾ ਤਿਹੁ ਗੁਣ ਤੇ ਦੂਰਿ। ” 
-ਗਉ ੫. ਸੁਖ ੭, ੮:੩ (272) 


“ਜਾ ਕੈ ਬਾਪ ਵੈਸੀ ਕਰੀ ਪੂਤ ਐਸੀ ਸਰੀ ਤਿਹੂ ਰੇ ਲੋਕ ਪਰਸਿਧ ਕਬੀਰਾ। ” 
-ਮਲਾ ਰਵਿ, ੨, ੨੯੨ (1293) 
ਹੋਰ ਰੂਪ: 


€) 


ਤਿਹੂੰ- 
“ਦੇਖਿਆ ਤਿਹੂੰ ਲੋਕ ਕਾ ਪੀਉ। ” 


-ਗਉ ਕਬ, ਥਿਤੀ ੧੩:੩ (344) 


“ਦੂਹਾ ਖਡ ਨ ਮਾਵਈ ਤਿਕਲਿ ਬੰਨੈ ਛਜ। ” 
-ਮਲਾ ੧, ਵਾਰ ੧੯, ੧, ੧:੨ (1286) 


-ਭੈਰ ੧, ੮, ੨:੧ (1127) 


“ਮਨ ਮੇਰੇ ਹਰਿ ਰਸੁ ਚਾਖੁ ਤਿਖ ਜਾਇ। ” 
-ਸਿਰੀ ੩, ੩੪, ੧":੧ (26) 
“ਮਨਮੁਖਿ ਭਾਗ ਵਿਹੂਣਿਆ ਤਿਖ ਮੁਈਆ ਕੰਧੀ ਪਾਸਿ। ” (ਪਿਆਸ ਨਾਲ, 
ਤਿਹਾਏ) 
-ਮਾਰੂ ੪, ੪, ੩:੩ (996) 
“ਏਤੈ ਜਲਿ ਵਰਸਦੈ ਤਿਖ ਮਰਹਿ ਭਾਗ ਤਿਨਾ ਕੇ ਨਾਹਿ। ” (ਪਿਆਸ ਨਾਲ, 
ਤਿਹਾਏ) 
-ਮਲਾ ੧, ਵਾਰ ੯ਸ, ੩, ੨:੪ (1282) 
(2) ਤ੍ਰਿਸ਼ਨਾ 
“ਅਨਿਕ ਮਾਇਆ ਰੰਗ ਤਿਖ ਨ ਬੁਝਾਵੈ । ” 
-ਗਉ ੫. ਸੁਖ ੨, ੨:੫ (264) 
“ਚਾਰੇ ਕੁੰਡਾਂ ਭਵਿ ਥਕੇ ਅੰਦਰਿ ਤਿਖ ਤਤੇ । ” (ਸਾੜਨ ਵਾਲੀ ਤ੍ਰਿਸ਼ਨਾ) 
-ਮਾਰੂ ੩, ਵਾਰ ੧੯:੨ (1093) 
ਤਿਖਈਆ --- ਪਿਆਸਾ, ਤਿਹਾਇਆ 
“ਮਨਮੁਖ ਮਾਇਆ ਮੋਹਿ ਵਿਆਪੇ ਇਹੁ ਮਨੁ ਤ੍ਰਿਸਨਾ ਜਲਤ ਤਿਖਈਆ। ?” 
-ਬਿਲਾ ੪, ਅਸ ੩, ੪੧ (834) 
ਤਿਖਹਾਰੇ ---- ਪਿਆਸੇ, ਪਿਆਸ ਨਾਲ ਆਤੁਰ ਹੋਏ 
“ਤੇਰਾ ਨਾਮੁ ਬੂੰਦ ਹਮ ਚਾਤ੍ਰਿਕ ਤਿਖਹਾਰੇ । ” 
-ਮਾਝ ੫, ੨੧, ੧੨ (100) 





2080 


(1) (ਤ੍ਰਿਸ਼ਨਾ/ਰੂਪੀ ਪਿਆਸ) 
“ਗੁਰ ਕੈ ਸਬਦਿ ਤਿਖਾ ਨਿਵਾਰੀ ਸਹਜੇ ਸੁਖਿ ਸਮਾਵਣਿਆ। ” 
ਹੁ -ਮਾਝ ੩, ਅਸ ੮, ੩:੩ (113) 
(2) ਪਿਆਸ 
“ਤੀਜੈ ਮੁਹੀ ਗਿਰਾਹ ਭੁਖ ਤਿਖਾ ਦੁਇ ਭਉਕੀਆ। ”? 
-ਮਾਝ ੧, ਵਾਰ ੧੭ਸ, ੧, ੧੫ (146) 


“ਜਨ ਨਾਨਕ ਰਸੁ ਅੰਮ੍ਰਿਤੁ ਪੀਆ ਸਭ ਲਾਥੀ ਭੂਖ ਤਿਖਾਟ। ” 
-ਮਾਲੀ ੪, ੬, ੪:੩ (986) 
ਤੇਜ਼, ਤੇਜ਼ਧਾਰ ਵਾਲੀ 
“ਖੰਨਿਅਹੁ ਤਿਖੀ ਬਹੁਤੁ ਪਈਣੀ। ”” 
-ਸੂਹੀ ਫਰ, ੧, ੪:੨ (794) 
ਉਤਨੀ ਦੇਰ ਤੱਕ, ਓਦੋ” ਤੱਕ, ਓਨਾ ਚਿਰ 
“ਤਿਚਰੁ ਵਸਹਿ ਸੁਹੇਲੜੀ ਜਿਚਰੁ ਸਾਥੀ ਨਾਲਿ। ”” 
-ਸਿਰੀ ੫, ੯੩, ੧:੧ (50) 
ਤਿਨਾਂ ਦਾ, ਉਨ੍ਹਾਂ ਦਾ 
“ਮਨਸਾ ਕਰਿ ਸਿਮਰੰਤ ਤੁਝੈ ਨਰ ਕਾਮੁ ਕ੍ਰੋਧੁ ਮਿਟਿਅਉ ਜੁ ਤਿਣੰ।” 
-ਸਵ ੪, ਬਲ ੪:੧ (1405) 


“ਇਹੁ ਹਰਿ ਰਸੁ ਵਣਿ ਤਿਣਿ ਸਭਤੁ ਹੈ ਭਾਗਹੀਣ ਨਹੀ ਖਾਇ। ” 
-ਸਿਰੀ ੪, ੬੯, ੩:੧ (41) 


-ਰਾਮ ੫, ਵਾਰ ੩ਸ, ੫, ੨:੩ (958) 


“ਜਿਤੁ ਤੁਮ ਲਾਵਹੁ ਤਿਤ ਹੀ ਲਾਗਾ ਪੂਰਨ ਖਸਮ ਹਮਾਰੇ । ”” 
-ਗਉ ੫. ੧੬੫”, ੧:੨ (216) 
ਉਤਨੇ, ਓਨੇ 
“ਜਿਤਨੇ ਰਸ ਅਨ ਰਸ ਹਮ ਦੇਖੇ ਸਭ ਤਿਤਨੇ ਫੀਕ ਫੀਕਾਨੇ। ” 
-ਗਉ ੪, ੫੬, ੨੧ (170) 


_“ਜਿਤੜੇ ਫਲ ਮਨਿ ਬਾਛੀਅਹਿ ਤਿਤੜੇ ਸਤਿਗੁਰ ਪਾਸਿ। ” 
-ਸਿਰੀ ੫, ੯੯, ੪:੧ (52) 


“ਭਾਂਡਾ ਭਾਉ ਅੰਮਿ੍‌ਤੁ ਤਿਤੁ ਢਾਲਿ। ” 





2081 


-ਜਪੁ ੧, ੩੮:੪ (8) 
(2) ਉਸ 
“ਤਿਤੁ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕੁ ਤਿਨਹਿ ਕੀਆ। ”! (ਉਸ) 
-ਆਸਾ ੧, ਸੋਪੁ ੩, ੧੧ (12) 
“ਤਿਤੁ ਘਰਿ ਗਾਵਹੁ ਸੋਹਿਲਾ ਸਿਵਰਿਹੁ ਸਿਰਜਣ ਹਾਰੋ। ” (ਉਸ) 
- ਗਉ ੧, ਸੋਹ ੧, ੧:੨ (12) 
“ਤਿਨ ਕੇ ਮੁਖ ਸਦ ਉਜਲੇ ਤਿਤੁ ਸਚੈ ਦਰਬਾਰਿ । ? 
-ਸਿਰੀ ੩, ੩੮, ੧:੨ (28) 
“ਗੁਰਮੁਖਿ ਨਾਮੁ ਜਪੀਐ ਤਿਤੁ ਤਰੀਐ ਗਤਿ ਨਾਨਕ ਵਿਰਲੀ ਜਾਤੀ ਜੀਉ। ” (ਉਸ 
ਦੇ ਰਾਹੀ) 
-ਮਾਝ ੫, ੧੩, ੪:੩ (98) 
(3) ਉਥੇ 
“ਉਚਉ ਪਰਬਤੁ ਗਾਖੜੋ ਨਾ ਪਉੜੀ ਤਿਤੁ ਤਾਸੁ । ” 
-ਸਿਰੀ ੧, ੧੬, ੧:੨ (63) 


“ਅਨਦ ਬਿਨੋਦ ਤਿਤੈ ਘਰਿ ਸੋਹਹਿ ਜੋ ਧਨ ਕੰਤਿ ਸਿਗਾਰੀ ਜੀਉ। ”” 
-ਮਾਝ ੫, ੧੧, ੧:੩ (97) 
“ਜਿਥੇ ਵਥੁ ਹੋਵੈ ਤਿਥਹੁ ਕੋਇ ਨ ਪਾਂਵੈ ਮਨਮੁਖ ਭਰਮਿ ਭੁਲਾਵਣਿਆ। ”? 
-ਮਾਝ੩, ਅਸ ੧੪, ੭:੩ (117) 


““ ਜਿਥਹੁ ਵੱਵੈ ਜਾਇ ਤਿਥਾਊ ਮਉਜੂਦੁ ਸੋਇ। ” 
-ਗਉ ੫. ਵਾਰ ੧੯ਸ, ੫. ੧:੨ (322) 


“ਜਿਥੈ ਰਖਹਿ ਬੈਕੁੰਠੁ ਤਿਥਾਈ ਤੂੰ ਸਭਨਾ ਕੇ ਪ੍ਰਤਿਪਾਲਾ ਜੀਉ। ” 
-ਮਾਝ ੫, ੪0, ੩:੩ (106) 
ਹੋਰ ਰੂਪ: 
ਤਿਥਾਈ'- 
“ਮੰਗਲ ਸੂਖ ਕਲਿਆਣ ਤਿਥਾਈਂ'। ” (ਉਥੇ ਹੀ) 
-ਪ੍ਰਭਾ ੫, ਅਸ ੩, ੫:੧ (1348) 


-ਜਪੁ ੧, ੩੪੮ (7) 


“ਜਿਧਰ ਰਬ ਰਜਾਇ ਵਹਣੂ ਤਿਦਾਊ ਗੰਉ ਕਰੇ। ? 
-ਸਲੋ ਫਰ, ੮੪:੨ (1382) 





2082 


“ਜਿਤੁ ਪਿੰਜਰੈ ਮੇਰਾ ਸਹੁ ਵਸੈ ਮਾਸੁ ਨ ਤਿਦੂ ਖਾਹਿ। ” 
-ਸਲੋ ਫਰ, ੯੨੨ (1382) 
(2) ਉਸ ਤੋ 
“ਹਰਿ ਵੇਖੈ ਸੁਣੈ ਨਿਤ ਸਭੁ ਕਿਛੁ ਤਿਦੂ ਕਿਛੁ ਗੁਝਾ ਨ ਹੋਇਆ। ” 
-ਸਿਰੀ ੪, ਵਾਰ ੧੬ਸ, ੪, ੧:੬ (309) 
(1) ਉਨਾਂ ਹੋਰ ਵੇਖੋ ਤਿੰਨ (1) 
“ਤਿਨ ਕੇ ਨਾਮ ਅਨੇਕ ਅਨੰਤ । ”” 
-ਜਪੁ ੧, ੩੪੯੫ (7) 
“ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ। ” (ਉਨ੍ਹਾਂ ਨੂੰ) 
-ਗੂਜ ੫, ਸੋਦ ੫, ੩:੨ (10) 
“ਜੋ ਸੇਵਹਿ ਜੋ ਸੇਵਹਿ ਤੁਧੁ ਜੀ ਜਨੁ ਨਾਨਕੁ ਤਿਨ ਕੁਰਬਾਣਾ। ” (ਉਨ੍ਹਾਂ ਦੇ) 
-ਆਸਾ ੪, ਸੁਖ ੧, ੨੧੫ (11) 
“ਓਇ ਵੇਪਰਵਾਹ ਨ ਬੋਲਨੀ ਹਉ ਮਲਿ ਮਲਿ ਧੋਵਾ ਤਿਨ ਪਾਇ। ”” (ਉਨ੍ਹਾ ਦੇ) 
-ਸਿਰੀ ੪, ੬੯, ੧:੩ (41) 
“ਓਇ ਜੇਹੈ ਵਣਜਿ ਹਰਿ ਲਾਇਆ ਫਲੁ ਤੇਹਾ ਤਿਨ ਪਾਇਆ। ” (ਉਨ੍ਹਾਂ ਨੇ) 
-ਗਉਂ ੪, ੪੫, ੩:੨ (165) 
(2) ਤ੍ਿਣ, ਕੱਪ, ਤੀਲੇ 
“ਨਾਨਕ ਰਾਮ ਨਾਮੁ ਜਪਿ ਪਾਵਕੋ ਤਿਨ ਕਿਲਬਿਖ ਦਾਹਨਹਾਰ। ” (ਨਾਮ ਰੂਪੀ 
ਅਗਨੀ ਪਾਪ ਰੂਪੀ ਤੀਲਿਆਂ ਨੂੰ ਸਾੜ ਸਕਦੀ ਹੈ) 
-ਗਉ ੫. ਛੰਤ ੩, ੧ਸ:੨ (248) 
“ਅਉਧ ਅਨਲ ਤਨੁ ਤਿਨ ਕੋ ਮੰਦਰੁ ਚਹੁ ਦਿਸ ਠਾਟੁ ਠਇਓ। ”! (ਸਰੀਰ ਕੱਖਾਂ ਦਾ 
ਮੰਦਰ ਹੈ) 
-ਗਉ ਕਬ, ੫੯, ੪:੧ (336) 
(3) ਉਧਰ (ਉਸ ਪਾਸੇ ਵਲ) 
“ਗੁਰਮੁਖਿ ਗਿਆਨੁ ਡੋਰੀ ਪ੍ਰਭਿ ਪਕੜੀ ਜਿਨ ਖਿੰਚੈ ਤਿਨ ਜਾਈਐ । ”? 
-ਰਾਮ ੧, ਓਅੰ ੪੧੫ (935) 


(੬2 -4,%-0  ਿਿ 
-ਬਿਹਾ ੫, ਛੰਤ ੩, ੩:੨ (543) 


“ਜੋ ਗੁਣ ਅਲਖ ਅਗੰਮ ਤਿਨਹ ਗੁਣ ਅੰਤੁ ਨ ਜਾਣਉ। ”” 
-ਸਵ ੩, ੧੫:੪ (1395) 


(1) ਉਸ ਨੇ 
“ਤਿਤੁ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕੁ ਤਿਨਹਿ ਕੀਆ। ”” 
-ਆਸਾ ੧, ਸੋਪੁ ੩, ੧੦੧ (12) 
“ਨਾਨਕ ਤਿਨਹਿ ਨਿਰੰਜਨੁ ਜਾਨਿਆ। ”” 
-ਗਉ ੫. ਸੁਖ ੧੪, ੩:੧0 (281) 





2083 


(2) ਘਾਹ ਨੂੰ 
“ਅਜ ਕੈ ਵਸਿ ਗੁਰਿ ਕੀਨੋ ਕੇਹਰਿ ਕੂਕਰ ਤਿਨਹਿ ਲਗਾਈ ਹੇ। ” (ਕੁੱਤੇ ਨੂੰ ਘਾਹ 
ਖਾਣ ਲਾ ਦਿਤਾ) 
-ਆਸਾ ੫, ੪੪, ੧੧੨ (381) 
(3) ਤ੍ਰਿਣ/ਤੀਲੇ ਦੇ 
“ਇਤ ਉਤ ਦਹ ਦਿਸਿ ਰਵਿਓ ਮੇਰ ਤਿਨਹਿ ਸਮਾਨਿ। ? 
-ਕਲਿ ੫. ੪, ੧੧ (1322) 


_<ਠਾਕ ਨ ਹੋਤੀ ਤਿਨਹੁ ਦਰਿ ਜਿਹ ਹੋਵਹੁ ਸੁਪ੍ਰਸੰਨ। ” 
-ਗਉ ੫. ਬਾਅ ੨੮ਸ, :੧ (255) 


“ਭਾਈ ਮੀਤ ਬੰਧਪ ਸਖੇ ਪਾਛੇ ਤਿਨਹੂ ਕਉ ਸੰਪਾਨੀ। ” 
-ਗਉ ੫, ਅਸ ੧੫, ੫:੧ (242) 
“ਲੰਪਟ ਚੋਰ ਨਿੰਦਕ ਮਹਾ ਤਿਨਹੂ ਸੰਗਿ ਬਿਹਾਇ। ” (ਉਨ੍ਹਾਂ ਨਾਲ) 
-ਗਉ ੫. ਬਾਅ ੫੨੪੬ (261) 
“ਸੁਰਿ ਨਰ ਮੁਨਿ ਜਨ ਤਿਨਹੂ ਤੇ ਦੂਰਿ। ” (ਉਨ੍ਹਾਂ ਤੋ”) 
-ਗਉ ੫, ਅਸ ੫. ੧":੨ (694) 
“ਜਿਹ ਕ੍ਰਿਪਾਲੁ ਹੋਯਉ ਗ੍ ਬਿੰਦੁ ਸਰਬ ਸੁਖ ਤਿਨਹੂ ਪਾਏ। ” (ਉਨ੍ਹਾਂ ਨੇ ਹੀ) 
-ਸਮੁ ੫, ੭:੫ (1386) 


“ਪੀਛੇ ਤਿਨਕਾ ਲੈ ਕਰਿ ਹਾਂਕਤੀ। ” (ਭਾਵ ਉਤਸ਼ਾਹ ਰੂਪੀ ਡੰਡਾ) 
-ਬਸੰ ਨਾਮ, ੩, ੧:੨ (1196) 


“ਜੋ ਤੁਮਰੇ ਗੁਨ ਗਾਵਹਿ ਸੁਆਮੀ ਹਉ ਬਲਿ ਬਲਿ ਬਲਿ ਤਿਨਗੇ । ”” 
-ਨਟ ੪, ੪, ੩:੧ (976) 


“ਜਾਤਿ ਅਜਾਤਿ ਕੋਈ ਪ੍ਰਭ ਧਿਆਵੈ ਸਭਿ ਪੂਰੇ ਮਾਨਸ ਤਿਨਛੇ। ” 
-ਬਸੰ ੪, ੪, ੩:੧ (1178) 


“ਤਿਨਰ ਦੁਖ ਨਹ ਭੁਖ ਤਿਨਰ ਨਿਧਨ ਨਹੁ ਕਹੀਅਹਿ। ” 
-ਸਵ ੩, ੧੧:੧ (1394) 


“ਜਿਨਾ ਰਾਸਿ ਨ ਸਚੁ ਹੈ ਕਿਉ ਤਿਨਾ ਸੁਖ ਹੋਇ। ” 
-ਸਿਰੀ ੧, ੨੩, ੨੧ (22) 


ਹੋਰ ਰੂਪ: 
ਤਿੰਨਾ- 





2084 


“ਤਿੰਨਾ ਭੁਖ ਨ ਕਾ ਰਹੀ ਜਿਸ ਦਾ ਪ੍ਰਭੁ ਹੈ ਸੋਇ। ” (ਉਨ੍ਹਾਂ ਨੂੰ) 
-ਗਉ ੫. ਵਾਰ ੨੧ਸ, ੫. ੧:੧ (323) 
ਤਿਨਾਹ- 
“ਰਾਮ ਨਾਮ ਰੰਗ ਰਤਿਆ ਭਾਰੁ ਨ ਭਰਮੁ ਤਿਨਾਹ । ” (ਉਨ੍ਹਾਂ ਨੂੰ) 
-ਸਿਰੀ ੧, ੨੩, ੪੧੨ (23) 
ਤਿੰਨਾਹ- 
ਜੀ ਲਧੜੀਆ ਤਿੰਨਾਹ ਜਿਨਾ ਭਾਗੁ ਮਥਾਹੜੈ । ” (ਉਨ੍ਹਾਂ ਨੂੰ) 
-ਮਾਰੂ ੫, ਵਾਰ ੨੧ੋਸ, ੫, ੨:੨ (1101) 
(2) ਉਨ੍ਹਾਂ 
“ਤਿਨਾ ਪਿਛੇ ਰਿਧਿ ਸਿਧਿ ਫਿਰੈ ਓਨਾ ਤਿਲੁ ਨ ਤਮਾਇ। ”? 
-ਸਿਰੀ ੩, ੩੫, ੪੨ (26) 
“ਸਬਦੁ ਵਿਸਾਰਨਿ ਤਿਨਾ ਠਉਰੁ ਨ ਠਾਉ। ” (ਉਨ੍ਹਾਂ ਦਾ) 
-ਮਾਝ ੩, ਅਸ ੨੩, ੫:੧ (123) 
“ਜਿਨਾ ਸਤਿਗੁਰ ਕਾ ਆਖਿਆ ਸੁਖਾਂਵੈ ਨਾਹੀ ਤਿਨਾ ਮੁਹ ਭਲੇਰੇ ਫਿਰਹਿ ਦਯਿ 


ਗਾਲੇ। ” (ਉਨ੍ਹਾਂ ਦੇ) 
-ਗਉ ੪, ਵਾਰ ੧0ਸ, ੪, ੧:੪ (305) 
“ਬਿਰਥਾ ਜਨਮੁ ਤਿਨਾ ਜਿਨੀ ਨਾਮੁ ਵਿਸਾਰਿਆ” (ਉਨ੍ਹਾਂ ਦਾ) 
-ਆਸਾ ੪, ੬੪, ੩੧ (369) 
ਹੋਰ ਰੂਪ: 
ਤਿੰਨਾ- 
“ਮਨਮੁਖ ਊਭੇ ਸੁਕਿ ਗਏ ਨ ਫਲੁ ਤਿੰਨਾ ਛਾਉ।” 
“ਤਿੰਨਾ ਪਾਸਿ ਨ ਬੈਸੀਐ ਓਨਾ ਘਰੁ ਨ ਗਿਰਾਉ। ” (ਉਨ੍ਹਾਂ) 
-ਸਿਰੀ ੩, ਅਸ ੨0, ੪:੧-੨ (66) 
ਤਿਨਾਹਾ- 
“ਏਕੁ ਧਿਆਇਨਿ ਸਦਾ ਸੁਖੁ ਪਾਇਨਿ ਨਿਹਚਲੁ ਰਾਜ ਤਿਨਾਹਾ ਹੇ । ” 
-ਮਾਰੂ ੩, ਸੋਲਾ ੧੪, ੩:੩ (1057) 


ਉਨ੍ਹਾਂ ਦਾ 
“ਵਿਸਰਿਆ ਜਿਨ੍ਹਾਂ ਨਾਮੁ ਤਿਨਾੜਾ ਹਾਲੁ ਕਉਣੁ । ” 
-ਆਸਾ ੫. ੧0੬, ੩੪੨ (397) 


ਹੋਰ ਰੂਪ: 
ਤਿਨਾੜੀ- 
“ਨਾਮੁ ਭਗਤਿ ਦੇ ਨਿਜ ਘਰਿ ਬੈਠੇ ਅਜਹੁ ਤਿਨਾੜੀ ਆਸਾ। ” (ਉਨ੍ਹਾਂ ਦੀ) 
-ਤੁਖਾ ੧, ਬਾਰਾ ੧੨੫ (1109) 
ਤਿਨਾੜੀਆ- 
“ਰੀਸਾ ਕਰਿਹ ਤਿਨਾੜੀਆ ਜੋ ਸੇਵਹਿ ਦਰੁ ਖੜੀਆਹ। ”” (ਉਨ੍ਹਾਂ ਦੀ) 
-ਸਿਰੀ ੪, ਵਾਰ ੭ਸ, ੧, ੨੩ (85) 


(1) ਉਸ ਨੇ 
“ਜਿਨਿ ਸੇਵਿਆ ਤਿਨਿ ਪਾਇਆ ਮਾਨੁ। ” 





2085 


-ਜਪੁ ੧, ੫੩ (2) 
“ਤਿਨਿ ਬਿਨੁ ਬਾਣੈ ਧਨਖੁ ਚਢਾਈਐ ਇਹੁ ਜਗੁ ਬੇਧਿਆ ਭਾਈ। ” (ਭਾਵ ਉਸ 
ਮਾਇਆ ਨੇ) 
-ਗਉ ਕਬ, ੪੬, ੩:੧ (333) 
(2) ਤ੍ਰੈ, ਤੀਨ 
“ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ । ” 
-ਜਪੁ ੧, ੩0੨੧ (7) 
“ਥਾਲ ਵਿਚ ਤਿਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ । ” 
-ਮੁੰਦਾ ੫, ੧:੧ (1429) 
(3) ਉਸ ਪਾਸ 
“ਹਉ ਪੰਥੁ ਦਸਾਈ ਨਿਤ ਖੜੀ ਕੋਈ ਪ੍ਰਭੁ ਦਸੇ ਤਿਨਿ ਜਾਉ। ? (ਉਧਰ-ਮਹਾਨਕੋਸ਼) 
-ਸਿਰੀ ੪, ੬੮, ੧:੧ (41) 
(4) ਘਾਹ, ਤ੍ਰਿਣ, ਹੋਰ ਵੇਖੋ ਤਿਨੁ 
“ਬਨਿ ਤਿਨਿ ਪਰਬਤਿ ਹੈ ਪਾਰਬ੍ਰਹਮੁ । ” 
-ਗਉ ੫. ਸੁਖ ੨੩, ੨੫ (294) 
(5) ਇੰਨਾਂ/ਉਨ੍ਹਾਂ ਨੇ 
“ਤੇਰੇ ਮੁੰਧ ਕਟਾਰੇ ਜੇਵਡਾ ਤਿਨਿ ਲੋਭੀ ਲੋਭ ਲੁਭਾਇਆ। ”” 
-ਵਡ ੧, ੩, ੧:੨ (557) 


-ਸਿਰੀ ੩, ੩੪, ੨:੧ (26) 


“ਮਾਨੁਖ ਬਨੁ ਤਿਨੁ ਪਸੂ ਪੰਖੀ ਸਗਲ ਤੁਝਹਿ ਅਰਾਧਤੇ । ” 


ਆਸਾ ੫. ਛੰਤ ੫, ੧੫ (455) 


“ਭਇਆ ਮਨੂਰੁ ਕੰਚਨੁ ਫਿਰਿ ਹੋਵੈ ਜੇ ਗੁਰੁ ਮਿਲੈ ਤਿਨੇਹਾ। ” 
-ਮਾਰੂ ੧, ੩, ੪:੧ (990) 


“ਜਲ ਮਹਿ ਜੀਅ ਉਪਾਇ ਕੈ ਬਿਨੁ ਜਲੁ ਮਰਣੁ ਤਿਨੇਹਿ। ? 
-ਸਿਰੀ ੧, ਅਸ ੧੧, ੧:੩ (60) 


(1) ਉਸ ਨੂੰ ਤਿਸ ਨੂੰ 
“ਕਹਿ ਕਬੀਰ ਰਾਮੁ ਰਿਦੈ ਬਿਚਾਰੈ ਸੂਤਕੁ ਤਿਨੈ ਨ ਹੋਈ। ” 

-ਗਉ ਕਬ, ੪੧, ੩:੨ (331) 
(2) ਉਸ ਨੇ, ਤਿਸ ਨੇ 
“ਮਹਾ ਰੋਗੁ ਬਿਕਰਾਲੁ ਤਿਨੈ ਬਿਦਾਰੂਓ। ” 

-ਗੂਜ ੫, ਵਾਰ ੧੬:੪ (522) 
“ਜਿਨਿ ਆਖੀ ਸੋਈ ਕਰੇ ਜਿਨਿ ਕੀਤੀ ਤਿਨੈ ਥਟੀਐ। ” (ਉਸ ਨੇ ਆਪ ਹੀ) 





2086 


-ਰਾਮ ਬਸ, ਵਾਰ ੨:੧੨ (967) 


“ਤਿੰਨੈ ਮਾਰੇ ਨਾਨਕਾ ਜਿ ਕਰਣ ਕਾਰਣ ਸਮਰਥੁ । ”” 
-ਗਉ ੪, ਵਾਰ ੨੭ਸ, ੫, ੨੨ (315) 


-ਗਉ ਕਬ, ੭੩, ੨੧ (339) 
“ਜੋ ਸੇਵਹਿ ਜੋ ਸੇਵਹਿ ਤੁਧੁ ਜੀ ਜਨੁ ਨਾਨਕੁ ਤਿਨ ਕੁਰਬਾਣਾ। ” (ਉਨ੍ਹਾਂ ਤੋ) 
-ਆਸਾਂ ੪, ਸੋਦ ੨, ੨:੫ (348) 
“ਭਗਤਿ ਰਤੇ ਤਿਨ੍ਹ ਸਚੀ ਸੋਇ। ” (ਉਨ੍ਹਾਂ ਦੀ) 
-ਆਸਾ ੩, ੫੧, ੫:੩ (365) 
“ਇਕਿ ਫਿਰਹਿ ਉਦਾਸੀ ਤਿਨ ਕਾਮਿ ਵਿਆਪੈ। ” (ਉਨ੍ਹਾਂ ਨੂੰ) 
-ਆਸਾ ੫, ੧, ੨੧ (370) 
(2) ਉਸ ਨੂੰ 
“ਹਰਿ ਹਰਿ ਹਰਿ ਹਰਿ ਹਰਿ ਜਨ ਉਤਮ ਕਿਆ ਉਪਮਾ ਤਿਨ੍ਹ ਦੀਜੈ। ” 
-ਕਲਿ ੪, ਅਸ ੧, ੮:੧ (1324) 
ਹੋਰ ਰੂਪ: 
ਤਿੰਨ੍ਹ- 
“ਜੰਮਣੁ ਮਰਣੁ ਨ ਤਿੰਨ ਕਉ ਜੋ ਹਰਿ ਲੜਿ ਲਾਗੇ। ” 
-ਗਉ ੫. ਵਾਰ ੧੬:੧ (322) 
ਤਿਨ੍ਹ- 
“ਹਰਿ ਗੁਰੁ ਨਾਨਕੁ ਜਿਨ ਪਰਸਿਓ ਤਿਨ ਸਭ ਕੁਲ ਕੀਓ ਉਧਾਰੁ । ”” 
-ਸਵ ੫, ੬੬ (1386) 
ਤਿੰਨ੍ਹਾਂ ਨੇ, ਉਨ੍ਹਾਂ ਨੇ 
“ਜੇਤੇ ਖੰਡ ਬ੍ਰਹਮੰਡ ਉਧਾਰੇ ਤਿੰਨ੍ਖੇ । ” 
-ਆਸਾ ੫, ੧0੮, ੨੯੧ (397) 


ਉਨ੍ਹਾਂ 
“ਜਿਨ ਕੈ ਪੌਤੈ ਪੁੰਨੁ ਤਿਨ੍ਹਾ ਗੁਰੂ ਮਿਲਾਏ। ” 


-ਆਸਾ ੩, ੫0, ੪:੨ (364) 
“ਨਾਨਕ ਨਾਮੁ ਤਿਨ੍ਹਾ ਕਦੇ ਨ ਵੀਸਰੈ ਸੇ ਦਰਿ ਸਚੇ ਜਾਣੁ। ” (ਉਨਾਂ ਨੂੰ) 

-ਆਸਾ ੩, ੩੫, ੯:੨ (429) 
ਹੋਰ ਰੂਪ: 
ਤਿਨਾਂ- 
“ਜਿਨਾ ਨਾਉ ਸੁਹਾਗਣੀ ਤਿਨ੍ਹਾਂ ਝਾਕ ਨ ਹੋਰ।” 

-ਸਲੋ ਫਰ, ੧੧੪੪੨ (1384) 
ਤਿੰਨਹਾ- 
“ਜਿੰਨਾ ਨੈਣ ਨੱ)ਦ੍ਰਾਵਲੇ ਤਿੰਨ੍ਹਾ ਮਿਲਣੁ ਕੁਆਉ। ” (ਉਨ੍ਹਾਂ) 





2087 


-ਸਲੋ ਫਰ, ੮0੨ (1382) 


“ਕਹਿਆ ਸੁਣਹਿ ਨ ਖਾਇਆ ਮਾਨਹਿ ਤਿਨ੍ਹਾਂ ਹੀ ਸੇਤੀ ਵਾਸਾ। ”” 
-ਬਸੰ ੧, ੧੧, ੪:੧ (1171) 


“ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ। ”? 
-ਆਸਾ ਧੰਨਾ, ੨, ੨:੧ (487) 


ਹੋਰ ਰੂਪ: 


ਤਿਨੀ- 
“ਗੁਰਮੁਖਿ ਆਪੁ ਪਛਾਣਿਆ ਤਿਨੀ ਇਕ ਮਨਿ ਧਿਆਇਆ। ” (ਉਨ੍ਹਾਂ ਨੇ) 
-ਆਸਾ ੩, ਅਸ ੩੫, ੨੧ (429) 
ਤਿਪਤਾਇ---- ਤ੍ਰਿਪਤ ਹੁੰਦਾ/ਰਜਦਾ ਹੈ 
“ਹਰਿ ਪ੍ਰਭੁ ਵੇਪਰਵਾਹੁ ਹੈ ਕਿਤੁ ਖਾਂਧੈ ਤਿਪਤਾਇ। ”” 
-ਸਲੋ ੩, ੧੨੪੬ (1413) 
ਤਿਪਤਾਸੈ ---- ਤ੍ਰਿਪਤਾ ਹੁੰਦਾ ਹੈ 
“ਸਤਿਗੁਰ ਕੈ ਭਾਣੈ ਜੋ ਚਲੈ ਤਿਪਤਾਸੈ ਹਰਿ ਗੁਣ ਗਾਇ। ”” 
-ਸਲੋ ੩, ੧੨:੭ (1414) 


“ਅੰਨੁ ਧੰਨੁ ਬਹੁਤੁ ਉਪਜਿਆ ਪ੍ਰਿਥਮੀ ਰਜੀ ਤਿਪਤਿ ਅਘਾਇ। ”” 
-ਗਉ ੫. ਵਾਰ ੧੬ਸ, ੫, ੧:੨ (321) 


“ਨੈਨ ਤਿਪਤੇ ਦਰਸੁ ਪੇਖਿ ਜਸੁ ਤੋਖਿ ਸੁਨਤ ਕਰਨ। ”” (ਤ੍ਰਿਪਤ ਹੋਏ) 
-ਕਾਨ ੫, ੪0, ੧੧੧ (1306) 
ਤਿਪਤੈ- 


“ਤਿਸਨਾ ਅੰਦਰਿ ਅਗਨਿ ਹੈ ਨਹ ਤਿਪਤੈ ਭੁਖਾ ਤਿਹਾਇਆ। ” 
-ਮਾਝ ੧, ਵਾਰ ੨:੩ (138) 
(2) ਤ੍ਰਿਪਤੀ, ਸੰਤੁਸ਼ਟਤਾ 
“ਵਤਿਪਤਿ ਨਾਹੀ ਮਾਇਆ ਮੋਹ ਪਸਾਰੀ। ? 
-ਆਸਾ ੧, ਅਸ ੧0, ੫:੨ (416) 


-ਮਾਰੂ ੫, ਵਾਰ ੨੧ਸ, ੫. ੧:੧ (1101) 





2088 


“ਨਾਨਕ ਗੁਰਮੁਖਿ ਗਿਆਨੁ ਪਰਾਪਤਿ ਹੋਵੇ ਤਿਮਰ ਅਗਿਆਨੁ ਅਧੇਰੁ 
ਚੁਕਾਇਆ। ” 
-ਗੂਜ੩, ਵਾਰ ੧੧ਸ, ੩, ੧:੪ (512) 
ਤਿਰਸਕਾਰ --- (ਸੰ.) ਅਨਾਦਰ, ਅਪਮਾਨ 
“ਤਿਰਸਕਾਰ ਨਹ ਭਵੰਤਿ ਨਹ ਭਵੰਤਿ ਮਾਨ ਭੰਗਨਹ। ” 
-ਸਸ ੫, ੨੮੧ (1356) 


“ਹਰੂਏ ਹਰੂਏ ਤਿਰਿ ਗਏ ਡੂਬੇ ਜਿਨ ਸਿਰ ਭਾਰ। ” 
-ਸਲੋ ਕਬ, ੩੫੦੨ (1366) 


“ਲਟ ਛਿਟਕਾਏ ਤਿਰੀਆ ਰੋਂਵੈ ਹੰਸੁ ਇਕੇਲਾ ਜਾਈ। ” 
-ਆਸਾ ਕਬ, ੯, ੩੨ (478) 


“ਸਿਧ ਸਾਧਿਕ ਤੇਤੀਸ ਕੋਰਿ ਤਿਰ ਕੀਮ ਨ ਪਰੀਐ । ”” 
-ਸਮੁ ੫, ੮:੨ (1386) 


“ਜੀਤੋ ਬੂਡੈ ਹਾਰੋ ਤਿਰੈ। ”” 
-ਭੈਰ ਕਬ, ੧੪, ੩:੧ (1161) 


(1) ਤਿਲ ਮਾਤਰ, ਥੋੜਾ ਜਿਹਾ, ਨਿਗੂਣਾ ਜਿਹਾ 
“ਜੇ ਕੋ ਪਾਂਵੈ ਤਿਲ ਕਾ ਮਾਨੁ । ” 


-ਜਪੁ ੧, ੨੧੨ (4) 
“ਬਿਘਨੁ ਨ ਲਾਗੇ ਤਿਲ ਕਾ ਕੋਈ ਕਾਰਜ ਸਗਲ ਸਵਾਰੇ । ? 
-ਸੋਰ ੫, ੬0, ੧":੨ (624) 
(2) ਤਿਲ ਦਾ ਬੀਜ, ਇਕ ਨਿੱਕਾ ਜਿਹਾ ਬੀਜ ਜਿਸ ਦਾ ਤੇਲ ਕੱਢਿਆ ਜਾਂਦਾ ਹੈ। 
“ਅਜਰਾਈਲੁ ਫਰੇਸਤਾ ਤਿਲ ਪੀੜੇ ਘਾਣੀ। ” 
-ਗਉ ੪, ਵਾਰ ੨੭੫ (315) 
“ਫਰੀਦਾ ਜੇ ਜਾਣਾ ਤਿਲ ਬੋੜੜੇ ਸੰਮਲਿ ਬੁਕੁ ਭਰੀ। ” (ਭਾਵ ਸੁਆਸ) 
-ਸਲੋ ਫਰ, ੪:੧ (1378) 
(3) ਤਿਲ ਦਾ ਬੂਟਾ, ਹੋਰ ਵੇਖੋ “ਤਿਲੁ” (3) 
“ਛੁਟੇ ਤਿਲ ਬੂਆੜ ਜਿਉ ਸੁੰਵੇ ਅੰਦਰਿ ਖੇਤ। ” 
-ਆਸਾ ੧, ਵਾਰ ੧ਸ, ੧, ੩:੨ (463) 
(4) ਥੋੜਾ ਸਮਾਂ, ਖਿਨ ਮਾਤਰ, ਵੇਖੋ _“ਤਿਲਾ” (4) 
“ਰਾਮ ਨਾਮੁ ਇਕੁ ਤਿਲ ਤਿਲ ਗਾਵੈ ਮਨੁ ਗੁਰਮਤਿ ਨਾਮਿ ਸਮਾਵੈਗੋ । ” 
-ਕਾਨ ੪, ਸਿਉ ੪:੧ (1308) 


ਮੱਥੇ ਉਪਰ ਚੰਦਨ/ਕੇਸਰ ਅਥਵਾ ਹੋਰ ਵਸਤੂਆਂ ਦਾ ਲਾਇਆ ਟਿੱਕਾ 
“ਪੂਜਾ ਤਿਲਕ ਕਰਤ ਇਸਨਾਨਾਂ। ”” 





2089 


-ਗਉ ੫, ੧0੭", ੨੧ (201) 
ਹੋਰ ਰੂਪ: 


ਤਿਲਕੁ- 
“ਪੂਜਾ ਤਿਲਕੁ ਤੀਰਥ ਇਸਨਾਨਾ। ”” 


-ਮਾਝ ੫, ੧੨, ੨੨ (98) 

“ਰਾਮਦਾਸ ਸੋਢੀ ਤਿਲਕੁ ਦੀਆ ਗੁਰ ਸਬਦੁ ਸਚੁ ਨੀਸਾਣੁ ਜੀਉ। ” (ਭਾਵ ਗੱਦੀ 
ਦਿਤੀ) 

-ਰਾਮ ਸੁੰਦ, ਸਦ ੫:੬ (923) 
(1) ਮੱਥੇ ਤੇ ਲਾਇਆ ਟਿੱਕਾ, ਵੇਖੋ “ਤਿਲਕ? 
(੭)ਸ਼ਿਰੋਮਣੀ, ਪ੍ਧਾਨ, ਮੁਖੀਆ 
“-ਰਘੁ ਬੰਸਿ ਤਿਲਕੁ ਸੁੰਦਰੁ ਦਸਰਥ ਘਰਿ ਮੁਨਿ ਬੰਛਹਿ ਜਾ ਕੀ ਸਰਣੰ।” 

-ਸਵ ੪, ਗਯੰ ੨:੫ (1401) 


-ਮਾਲੀ ੫, ੩, ੧੨ (987) 


“ਤਿਸੁ ਜਨ ਕੀ ਵਡਿਆਈ ਹਰਿ ਆਪਿ ਵਧਾਈ ਓਹੁ ਘੇਟੇ ਨ ਕਿਸੈ ਕੀ ਘਟਾਈ 


-ਗੋਡ ੪, ੩, ੩:੨ (861) 


“ਫਰੀਦਾ ਵੇਖੁ ਕਪਾਹੈ ਜਿ ਥੀਆ ਜਿ ਸਿਰਿ ਥੀਆ ਤਿਲਾਹ। ” 
-ਸਲੋ ਫਰ, ੪੯੧ (1380) 


(1) ਤਿਲ ਭਰ/ਜਰਾ ਜਿਨਾ ਵੀ, ਰਤਾ ਭਰ ਵੀ 
“ਵਡਾ ਦਾਤਾ ਤਿਲੁ ਨ ਤਮਾਇ। ”” 
-ਜਪੁ ੧, ੨੫੨੨ (5) 
(2) (ਅ. (ਤਿਲ) ਧੋਖਾ, ਛੱਲ 
“ਪੂੰਜੀ ਸਾਚੀ ਗੁਰੁ ਮਿਲੈ ਨਾ ਤਿਸੁ ਤਿਲੁ ਨ ਤਮਾਇ। ” 
-ਸਿਰੀ ੧, ਅਸ ੯, ੬:੩ (59) 
(3) ਤਿਲਾਂ ਦਾ ਬੂਟਾ, ਵੇਖੋ “ਤਿਲ” (3) 
“ਜਿਉ ਬੂਆੜੁ ਤਿਲੁ ਖੇਤ ਮਾਹਿ ਦੁਹੇਲਾ। ” 
-ਗਉ ੫. ਸੁਖ ੧੩, ੬:੬ (280) 
(4) ਥੋੜਾ ਸਮਾਂ, ਖਿਨ ਮਾਤਰ ਵੇਖੋ “ਤਿਲ” (4) 
“ਹਾਥ ਪਾਵ ਪਸਾਰਤ ਬਿਲਮੁ ਤਿਲੁ ਲਾਗੈ ਤਬ ਲਗੁ ਮੇਰਾ ਮਨੁ ਰਾਮ ਸਮਾਰੈ। ? 
-ਆਸਾ ੪, ੬੨, ੩੨ (368) 
ਹੋਰ ਰੂਪ: 
ਤਿਲੈ- 





2090 


“ਆਸਾ ਪਿਆਸੀ ਰੈਨਿ ਦਿਨੀਅਰੁ ਰਹਿ ਨ ਸਕੀਐ ਇਕੁ ਤਿਲੈ। ”” 

-ਬਿਹਾ ੫, ਛੰਤ ੨, ੨:੫ (543) 
(5) ਥੋੜਾ, ਰਤਾ 
“ਬਿਸਟਾ ਮੂਤੂ ਖੋਦਿ ਤਿਲੁ ਤਿਲੁ ਮਨਿ ਨ ਮਨੀ ਬਿਪਰੀਤਿ। ” 

-ਮਾਰੂ ੫, ਅਸ ੩, ੩੨ (1018) 
ਥੋੜਾ ਸਮਾਂ, ਵੇਖੋ “ਤਿਲ” (4) 
ਤ੍ਰੈਲੋਕੀ, ਅਰਸ਼, ਫਰਸ਼ ਤੇ ਪਾਤਾਲ, ਉਤਮ, ਮਧਮ ਤੇ ਨੀਚ ਲੋਕ 
“ਤੀਨਿ ਤਿਲੋਕ ਸਮਾਧਿ ਪਲੋਵੈ । ” 

-ਰਾਮ ਬੇਣੀ ੧, ੫:੨ (974) 
13ਵੀ' ਸਦੀ ਦਾ ਵੈਸ਼ ਕੁਲ ਦਾ ਮਹਾਰਾਸ਼ਟਰ ਦਾ ਕਬੀਰ ਜੀ ਦਾ ਸਮਕਾਲੀ ਇਕ ਭਗਤ 
ਜਿੰਨ੍ਹਾਂ ਦੇ ਸਿਰੀ ਰਾਗ, ਗੂਜਰੀ ਤੇ ਧਨਾਸਰੀ ਰਾਗਾਂ ਵਿਚ 4 ਸ਼ਬਦ ਦਰਜ਼ ਹਨ। 
“ਕਹਤ ਨਾਮਦੇਉ ਸੁਨਹੁ ਤਿਲੋਚਨ ਬਾਲਕੁ ਪਾਲਨ ਪਉਢੀਅਲੇ। ” 

-ਰਾਮ ਨਾਮ, ੧, ੪:੧ (972) 
ਹੋਰ ਰੂਪ: 
ਤਿਲੋਚਨਾ- 

“ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮਾਲਿ। ” 


ਤਿਲੋਚਨੁ- 


-ਸਲੋ ਕਬ, ੨੧੩:੧ (1376) 


“ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ। ” 
-ਗੂਜ ਤ੍ਰਿਲੋ, ੨, ੫:੨ (526) 


-ਜਪੁ ੧, ੧੯੯ (4) 


“ਜਿਵ ਤਿਸੁ ਭਾਂਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ । ? 
-ਜਪੁ ੧, ੩0:੩ (7) 


-ਸਿਰੀ ੫, ੨੯, ੩:੩ (73) 


“ਜੇ ਤੂੰ ਤਾਰੂ ਪਾਣਿ ਤਾਰੂ ਪੁਛੁ ਤਿੜੰਨ੍‌ ਕਲ। ” (ਤਰਨ ਦੀ ਕਲਾ/ਵਿਦਿਆ) 
-ਸਲੋ ੧, ੩੧ (1410) 





2091 


-ਆਸਾ ੫, ੧੨੫, ੩੧੧ (402) 
-ਮਾਰੂ ੧, ਸੋਲਾ, ੧੩, ੧੨:੨ (1034) 


-ਮਾਰੂ ੧, ਸੋਲਾ ੩, ੧੨੨ (1023) 


(ਸੰ.) ਤੀਹ, ਗਿਣਤੀ ਦੀ ਇਕ ਇਕਾਈ 
“ਤੀਸ ਬਰਸ ਕਛੁ ਦੇਵ ਨ ਪੂਜਾ ਫਿਰਿ ਪਛੁਤਾਨਾ ਬਿਰਧਿ ਭਇਓ। ”” 
-ਆਸਾ ਕਬ, ੧੫, ੧:੨ (479) 
ਹੋਰ ਰੂਪ: 
ਤੀਸਾ- 
“ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ। ” (ਤੀਹਾਂ ਦਾ) 
-ਮਾਝ ੧, ਵਾਰ ੧ਸ, ੧, ੩:੧ (138) 
(2) ਤੀਹ ਅਖਰਾਂ ਵਾਲੀ ਲਿਪੀ (ਫਾਰਸੀ) 
“ਤੀਸ ਇਕੁ ਅਰੁ ਪੰਜਿ ਸਿਧੁ ਪੈਤੀਸ ਨ ਖੀਣਉ। ” 
-ਸਵ ੩, ੧੨:੪ (1394) 


“ਤੀਹ ਕਰਿ ਰਖੇ ਪੰਜ ਕਰਿ ਸਾਥੀ ਨਾਉ ਸੈਤਾਨੁ ਮਤੁ ਕਟਿ ਜਾਈ। ”” 
-ਸਿਰੀ ੧, ੨੭, ੪:੧ (28) 


“ਕਮਲਾ ਭੂਮ ਭੀਤਿ ਕਮਲਾ ਭੂਮ ਭੀਤਿ ਹੇ ਤੀਖਣ ਮਦ ਬਿਪਰੀਤਿ ਹੇ ਅਵਧ 
ਅਕਾਰਥ ਜਾਤ। ”” 
-ਆਸਾ ੫. ਛੰਤ ੧੪, ੧:੧ (461) 
“ਤੀਖਣ ਬਾਣ ਚਲਾਇ ਨਾਮੁ ਪ੍ਰਭ ਧਾਈਐ। ”” 
-ਫੁਨ ੫. ੧੬:੩ (1363) 


ਹੋਰ ਰੂਪ: 
ਤੀਖਣਿ- 
“ਸਸਤ੍ਰਿ ਤੀਖਣਿ ਕਾਟਿ ਡਾਰਿਓ ਮਨਿ ਨ ਕੀਨੋ ਰੋਸੁ। ” 


-ਮਾਰੂ ੫. ਅਸ ੩, ੧:੧ (1017) 


ਤੀਖਨ- 
“ਮਹਾ ਨਾਦ ਕੁਰੰਕ ਮੋਹਿਓ ਬੇਧਿ ਤੀਖਨ ਸਰੀ।” 
-ਕੇਦਾ ੫, ੯, ੨:੧ (1121) 
ਤੀਖੁਣ- 
“ਭੂਮ ਕੀ ਕੁਈ ਤ੍ਰਿਸਨਾ ਰਸ ਪੰਕਜ ਅਤਿ ਤੀਖ੍ਣ ਮੋਹ ਕੀ ਫਾਸ।? 
` -ਗਉ ੫, ੧੨0", ੧:੧ (204) 





2092 


ਤੀਖ੍ਣ- 
“ਹੀਤ ਮੋਹ ਭੈ ਭਰਮ ਭੂਮਣੰ ਅਹੰ ਫਾਂਸ ਤੀਖਣ ਕਠਿਨਹ । ? 
-ਸਸ ੫, ੫੮:੩ (1359) 


-ਸੂਹੀ ੪, ਛੰਤ ੨, ੩:੧ (774) 


“ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ । ” 
-ਮਾਝ ੧, ਵਾਰ ੭ਸ, ੧, ੩:੨ (141) 


“ਗੁਰਿ ਤੀਜੀ ਪੀੜੀ ਵੀਚਾਰਿਆ ਕਿਆ ਹਥਿ ਏਨਾ ਵੇਚਾਰੇ। ” 
-ਗਉ ੪, ਵਾਰ ੧੪ਸ, ੪, ੧੬ (307) 
ਤੀਜੈ- 
“ਤੀਜੈ ਝਾਖ ਝਖਾਇਆ ਚਉਥੈ ਭੋਰੁ ਭਇਆ। ?” 
-ਸਿਰੀ ੫, ੭੪, ੩੨ (43) 


ਤ੍ਰੈ, ਗਿਣਤੀ ਦੀ ਇਕ ਇਕਾਈ, ਤਿੰਨ 


“ਤੀਨ ਭਵਨ ਨਿਹਕੇਵਲ ਗਿਆਨੁ । ” 
-ਆਸਾ ੧, ਅਸ ੬, ੨੨ (414) 


ਹੋਰ ਰੂਪ: 

ਤੀਨਿ- 

“ਬੀਸ ਸਪਤਾਹਰੋ ਬਾਸਰੋ ਸੰਗ੍ੰਹੈ ਤੀਨਿ ਖੋੜਾ ਨਿਤ ਕਾਲੁ ਸਾਰੈ। ” (ਭਾਵ ਬਾਲ, 
ਜੁਆਨੀ ਤੇ ਬ੍ਰਿਥ ਅਵਸਥਾ) 


-ਸਿਰੀ ੧, ੨੬, ੩੧ (23) 
“ਸਾਖਾ ਤੀਨਿ ਨਿਵਾਰੀਆ ਏਕ ਸਬਦਿ ਲਿਵ ਲਾਇ। ” (ਤਿੰਨ ਗੁਣਾਂ ਰੂਪੀ ਸਾਖਾਵਾਂ) 
-ਸਿਰੀ ੩, ਅਸ ੨0, ੩:੨ (66) 
“ਤੀਨਿ ਦੇਵ ਏਕ ਸੰਗਿ ਲਾਇ। ” (ਭਾਵ ਬ੍ਰਹਮਾ, ਵਿਸ਼ਨੂੰ ਤੇ ਸ਼ਿਵ 
“ਤੀਨਿ ਨਦੀ ਤਹ ਤ੍ਰਿਕੁਟੀ ਮਾਹਿ। ” (ਕਰਮ, ਗਿਆਨ ਤੇ ਭਗਤੀ) 
-ਗਉ ਕਬ, ਵਾ ੫:੨੧੩ (344) 
“ਮਿਤ੍ਰ ਪੁੜ੍ ਕਲਤ੍ਰ ਸੁਰ ਰਿਦ ਤੀਨਿ ਤਾਪ ਜਲੰਤ। ” (ਆਦਿ ਮਨ ਦੇ) ਬਿਆਧਿ 
(ਸਰੀਰ ਦੇ) ਤੇ ਉਪਾਧਿ (ਭੁਲੇਖੇ) ਦੇ ਦੁੱਖ 
-ਗੁੂਜ ੫, ੩0, ੪:੧ (502) 
“ਤੀਨਿ ਸਮਾਏ ਏਕ ਕ੍ਰਿਤਾਰਥ । ” (ਧਰਮ, ਅਰਥ ਤੇ ਕਾਮ) 
-ਪੁਭਾ ੧, ਅਸ ੬, ੫:੨ (1345) 
ਤੀਨੇ- 
“ਤੀਨੇ ਲੋਅ ਵਿਆਪਤ ਹੈ ਅਧਿਕ ਰਹੀ ਲਪਟਾਇ। ” (ਤਿੰਨੇ ਹੀ) 
-ਸਿਰੀ ੩, ਅਸ ੨੧, ੫:੨ (67) 





2093 


ਤੀਨੈ- 
“ਨਾਮੇ ਚੇ ਸੁਆਮੀ ਬੀਠਲੋ ਜਿਨਿ ਤੀਨੈ ਜਰਿਆ। ” (ਤਿੰਨੋਂ ਹੀ) 
-ਗੂਜ ਨਾਮ, ੨, ੩:੨ (525) 
ਤੀਨੌ- 
“ਰੋਗੁ ਨ ਬਿਆਪੈ ਤੀਨੌ ਤਾਪ। ? 
-ਗਉ ਕਬ, ੧੭, ੨:੪ (327) 
(1) (ਫਾ. ਤੀਰ) ਬਾਣ, ਕਮਾਣ, ਵਿਚ ਰੱਖ ਕੇ ਚਲਾਣ ਵਾਲਾ ਲੰਮਾ ਨੋਕਦਾਰ ਹਥਿਆਰ 
ਹੋਰ ਵੇਖੋ “ਤੀਰ 
““ਤਰਕਸ ਤੀਰ ਕਮਾਣ ਸਾਂਗ ਤੇਗਬੰਦ ਗੁਣ ਧਾਤੁ । ” 
-ਸਿਰੀ ੧, ੭, ੩੯੨ (16) 
“ਰਾਮ ਭਗਤਿ ਅਨੀਆਲੇ ਤੀਰ । ”” 
-ਗਉ ਕਬ, ੨੧੧, ੧":੨ (327) 
(2) (ਸੰ) ਕਿਨਾਰਾ, ਕੰਢਾ, ਤਟ, ਹੋਰ ਵੇਖੋ ਤੀਰਾ; “ਤੀਰੈ 
“ਕਾਹੂ ਤੀਰ ਕਾਹੂ ਨੀਰ ਕਾਹੂ ਬੇਦ ਬੀਚਾਰ। ” 
-ਗਉਂ ੫. ੧੫੫”, ੩:੧ (213) 
(ਮਹਾਨਕੋਸ਼ ਇਸ ਦੇ ਅਰਥ ਸ਼ਿਵ ਭਗਤੀ ਕਰਦਾ ਹੈ) 
“ਨਾਨਕ ਤਿਨ ਬਲਿਹਾਰਣੈ ਹਰਿ ਜਪਿ ਉਤਰੇ ਤੀਰ । ” (ਕੰਢੇ ਤੇ) 
-ਰਾਮ ੫. ਰੁਤੀ ੮, ੨ਸ:੨ (929) 


“ਮਲੁ ਹਉਮੈ ਧੋਤੀ ਕਿਵੈ ਨ ਉਤਰੈ ਜੇ ਸਉ ਤੀਰਥ ਨਾਇ। ? 
-ਸਿਰੀ ੩, ੬੪, ੧੨ (39) 


-ਆਸਾਂ ੫, ਛੰਤ ੫, ੧੪ (455) 


ਤੀਰਥਵਾਸੀ--- ਤੀਰਥ ਸਥਾਨਾਂ ਦਾ ਨਿਵਾਸੀ 
“ਕਈ ਕੋਟਿ ਭਏ ਤੀਰਥ ਵਾਸੀ। ”” 
-ਗਉ ੫. ਸੁਖ, ੧0, ੧:੩ (275) 


(1) ਤੀਰਥ ਹੈਨ, ਪਵਿੱਤਰ ਸਥਾਨ ਹਨ 
“ਤੇਰੇ ਸਠਿ ਸੰਬਤ ਸਭਿ ਤੀਰਥਾ। ?? 
-ਬਸੰ ੧, ੨, ੩:੧ (1168) 
ਹੋਰ ਰੂਪ: 
ਤੀਰਥਾਂ- 
“ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ। ” 
-ਆਸਾ ੧, ਵਾਰ ੮ਸ, ੧, ੧:੧ (467) 
(2) ਤੀਰਥ-ਇਸਨਾਨ (ਭਾਵ) 
“ਹੋਮ ਜਗ ਸਭਿ ਤੀਰਥਾ ਪੜ੍ਹਿ ਪੰਡਿਤ ਥਕੇ ਪੁਰਾਣ। ” 
-ਸਲੋ ੩, ੩੭੧ (1417) 





2094 


ਤੀਰਥਾ ਏ --- ਤੀਰਥਾਂ ਉਤੇ 
“ਦੰਡਧਾਰ ਜਟਧਾਰੈ ਪੇਖਿਓ ਵਰਤ ਨੇਮ ਤੀਰਥਾਏ । ”” 
-ਭੈਰ ੫, ੧੫, ੧:੨ (1139) 


“ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ। ” 
-ਜਪੁ ੧, ੬:੧ (2) 
ਹੋਰ ਰੂਪ: 
ਤੀਰਥੀ- 
“-ਭੇਖਧਾਰੀ ਤੀਰਥੀ ਭਵਿ ਥਕੇ ਨਾ ਏਹੁ ਮਨੁ ਮਾਰਿਆ ਜਾਇ। ” (ਤੀਰਥਾਂ ਤੇ) 
-ਸੋਰ ੪, ਵਾਰ ੨੧ਸ, ੩, ੨੨ (650) 
ਤੀਰਥੁ- 
“ਗੁਰੁ ਸਚੁ ਸਾਗਰੁ ਬੇਹਿਥੋ ਗੁਰੁ ਤੀਰਥੁ ਦਰੀਆਉ। ” 
-ਸਿਰੀ ੧, ੯, ੩੨ (17) 
ਕੰਢੇ ਤੇ, ਵੇਖੋ ਤੀਰ (2) 
“ਰਾਮ ਨਾਮ ਲਗਿ ਉਤਰੇ ਤੀਰਾ। ” (ਕੰਢੇ ਲਗ ਜਾਏ ਭਾਵ ਪਾਰ ਹੋ ਜਾਏ) 
-ਆਸਾ ਕਬ, ੧0, ੪:੨ (478) 
ਹੋਰ ਰੂਪ: 
ਤੀਰਿ- 
“ਮਹਾ ਸਾਗਰੁ ਨਹ ਵਿਆਧੈ ਖਿਨਹਿ ਉਤਰਿਓ ਤੀਰਿ। ? 
-ਮਾਰੂ ੫, ਅਸ ੩, ੨੨ (1018) 


“ਸਹਜੈ ਤੇ ਸੁਖੁ ਅਗਲੋ ਨਾ ਲਾਗੈ ਜਮ ਤੀਰੁ। ? 
-ਸਿਰੀ ੧, ਅਸ ੭, ੧:੩ (57) 
( ਮਹਾਨਕੋਸ਼ ਇਥੇ _“ਤੀਰੁ ` ਦੇ ਅਰਥ ਪਾਸ ਨੇੜੇ ਕਰਦਾ ਹੈ) 
ਦਰਿਆਵਾਂ ਦੇ ਕੰਢੇ, ਤਟ, ਵੇਖੋ ਤੀਰ (2) 
“ਗ੍ਰਿਹ ਬਨਹਿ ਤੀਰੈ ਬਰਤ ਪੂਜਾ ਬਾਟ ਘਾਟੈ ਜੋਹਨੀ। ” 
-ਬਿਲਾ ੫. ਛੰਤ ੩, ੨੫ (847) 


“ਆਪੁਨੋ ਭਾਵਨੁ ਕਰਿ ਮੰਤ੍ਰਿ ਨ ਦੂਸਰੋ ਧਰਿ ਓਪਤਿ ਪਰਲੌ ਏਕੈ ਨਿਮਖ ਤੁ ਘਰਿ।” 
-ਸਮੁ ੫, ੨੩੨ (1385) 
ਹੋਰ ਰੂਪ: 


੩ 
“ਜੋਗੀਸਰ ਪਾਵਹਿ ਨਹੀ ਤੁਅ ਗੁਣ ਕਥਨੁ ਅਪਾਰ। ? (ਤੇਰੇ) 

-ਗਉ ਰਵਿ, ੧, ੩:੧ (346) 
“ਕਬੀਰ ਨੈਨ ਨਿਹਾਰਉ ਤੁਝ ਕਉ ਸਰਵਨ ਸੁਨਉ ਤੁਅ ਨਾਉ। ” (ਤੇਰਾ) 

-ਸਲੋ ਕਬ, ੧੧੯:੧ (1370) 





2095 


(1) ਤੇਰੇ, ਤੇਰਾ, ਵੇਖੋ “ਤੁ ? 
(2) ਤੈਨੂੰ 
“ਆਠ ਜਾਮ ਚਉਸਠਿ ਘਰੀ ਤੁਅ ਨਿਰਖਤ ਰਹੈ ਜੀਉ। ”” 
-ਸਲੋ ਕਬ, ੨੩੫੧੧ (1377) 
“ਤੁਅ ਸਤਿਗੁਰ ਸੰ ਹੇਤੁ ਨਾਮਿ ਲਾਗਿ ਜਗੁ ਉਧਰੁਉ। ? 
-ਸਵ ੫, ਕਲ ੯, ੨੨ (1408 
(ਫਾ.ਤੁਵਾਨਾ) ਕਰ ਸਕਨ ਜੋਗਾ, ਤਾਕਤਵਰ 
“ਮਲ ਤੁਆਨਾ ਤੂ ਕੁਦਰਤੀ ਆਇਆ। ” 
ਹੁ -ਮਲਾ ੧, ਵਾਰ ੨੭ਸ, ੧, ੨:੬ (1291) 
ਤੂੰ ਹੀ, ਕੇਵਲ ਤੂੰ, ਹੋਰ ਵੇਖੋ “ਤੁਹੀ” 
“ਏਕ ਤੁਈ ਏਕ ਤੁਈ। ” 
੍‌ -ਮਾਝ ੧, ਵਾਰ ੧੩ਸ, ੧, ੨:੪ (144) 
(ਸ.ਪ੍ਰਸੈਨ ਹੋਣਾ) ਕਿਰਪਾਲੂ ਹੋਵੇ, ਹੋਰ ਵੇਖੋ ਤੁਸਿ 
“ਜਾ ਤੂੰ ਤੁਸਹਿ ਮਿਹਰਵਾਨ ਅਚਿੰਤੁ ਵਸਹਿ ਮਨ ਮਾਹਿ। ” 
-ਗੂਜ ੫, ਵਾਰ ੨ਸ, ੫, ੧:੧ (518) 


“ਜਾਇ ਪੁਛਹੁ ਸੋਹਾਗਣੀ ਤੁਸਾ ਕਿਉ ਕਰਿ ਮਿਲਿਆ ਪ੍ਰਭੁ ਆਇ। ” 

-ਸਿਰੀ ੪, ੬੯, ੧੨ (41) 

ਤੁਸਾੜੀਆ --- ਤੁਹਾਡੀ 

“ਸੇਵਾ ਕਰੀ ਤੁਸਾੜੀਆ ਮੈ ਦਸਿਹੁ ਮਿਤਾ। ”” 

-ਰਾਮ ੫. ਵਾਰ ੧੯:੫ (965) 
ਤੁਠ ਕੇ, ਪ੍ਰਸੰਨ ਹੋ ਕੇ, ਕ੍ਰਿਪਾ ਕਰਕੇ, ਮਿਹਰਬਾਨ ਹੋ ਕੇ ਵੇਖੋ “ਤੁਸਹਿ” 
“ਅੰਤਰਿ ਪਿਆਸ ਹਰਿ ਨਾਮ ਕੀ ਗੁਰੁ ਤੁਸਿ ਮਿਲਾਂਵੈ ਸੋਇ। ? 

-ਸਿਰੀ ੪, ੬੭, ੧":੨ (40) 


“ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣ। ” 
-ਸਿਰੀ ੧, ੧0, ੨:੧ (17) 


“ਤੁਸੀ ਭੋਗਿਹੁ ਭੁੰਚਹੁ ਭਾਈ ਹੋ। ? 
-ਸਿਰੀ ੫, ਅਸ ੨, ੯, ੪੧ (73) 


(ਸੰ.) ਫੂਸ, ਛਿਲੜ, ਹੋਰ ਵੇਖੋ “ਤੁਹੁ” 
“ਤੁਹ ਕੁਟਹਿ ਮਨਮੁਖ ਕਰਮ ਕਰਹਿ ਭਾਈ ਪਲੈ ਕਛੁ ਨ ਪਾਇ।” 
`___=ਸੋਰ ੩, ੮, ੨੨ (603) 
“ਅੰਤਰਿ ਲੋਭੁ ਮਹਾ ਗੁਬਾਰਾ ਤੁਹ ਕੁਟੈ ਦੁਖ ਖਾਇ। ” (ਭਾਵ ਬੇਅਰਥ ਕੰਮ ਕਰੇ) 
੍‌੍ -ਸਾਰ ੪, ੪, ੪੨ (1199) 


04 


“ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ। ” 





2096 


-ਜਪੁ ੧, ੨੭੪ (6) 


“ਨਾਨਕ ਸਰਨਿ ਪਰਿਓ ਜਗ ਬੰਦਨ ਰਾਖਹੁ ਬਿਰਦੁ ਤੁਹਾਰਾ। ? (ਭਾਵ ਆਪਣਾ) 
-ਜੈਤ ੯, ੩, ੨੧੨ (703) 


-ਗਉ ੫, ਅਸ ੧੨, ੫:੨ (241) 


ਤੁਹਾਰੀ- 
“ਜਨ ਨਾਨਕ ਓੜਿ ਤੁਹਾਰੀ ਪਰਿਓ ਆਇਓ ਸਰਣਾਗਿਓ। ” (ਤੁਹਾਡੀ, ਤੇਰੀ) 

-ਗਉਂ ੫, ੧੬0", ੪:੧ (215) 
ਤੁਹਾਰੀਆ- 
“ਉਸਤਤਿ ਕਹਨੁ ਨ ਜਾਇ ਮੁਖਹੁ ਤੁਹਾਰੀਆ। ” 

-ਗਉ ੫. ਬਾਅ ੫ਪਸ:੩ (261) 
ਤੁਹਾਰੇ- 
“ਬੇਦੁ ਕਰਹਿ ਅਰੁ ਬਹੁਤੁ ਸੰਤਾਵਹਿ ਆਇਓ ਸਰਨਿ ਤੁਹਾਰੇ । ” 

-ਗਉ ੫, ੧੨੫”, ੧:੨ (206) 


=੩੩ 


“ਨਾਮੁ ਇਸਟੁ ਮੀਤ ਸੁਤ ਕਰਤਾ ਮਨ ਸੰਗਿ ਤੁਹਾਰੈ ਚਾਲੈ । ”” 


-ਗਉ ੫. ੧੫੩”, ੩:੧ (213) 
ਤੁਹਾਰੋ- 
“ਕਾਂਖੀ ਏਕੈ ਦਰਸ ਤੁਹਾਰੋ । ” (ਤੁਹਾਡੇ) 
-ਗਉ ੫. ਸੁਖ ੧, ੧:੯ (262) 
(1) ਤੇਰੇ 
“ਤੂੰ ਸਚਾ ਸਾਹਿਬੁ ਅਤਿ ਵਡਾ ਤੁਹਿ ਜੇਵਡੁ ਤੂੰ ਵਡ ਵਡੇ। ” 
-ਗਉ ੪, ਵਾਰ ੩੩:੧ (317) 
(2) ਤੈਨੂੰ 
“ਹੇ ਬਉਰੇ ਤੁਹਿ ਘਰੀ ਨ ਰਾਖੈ ਕੋਈ। ” 
-ਆਸਾ ਕਬ, ੯, ੧":੧ (478) 
“ਜਿਹ ਸਿਮਰਨ ਨਾਹੀ ਤੁਹਿ ਕਾਨਿ। ? 
-ਰਾਮ ਕਬ, ੯, ੫੯੧ (971) 
ਤੋੋਹਿ- 
“ਰੇ ਜੀਅ ਨਿਲਜ ਲਾਜ ਤੋਹਿ ਨਾਹੀ। ? 
-ਗਉ ਕਬ, ਅਸ ੩੮, ੧":੧ (330) 


-ਮਾਝ ੧, ਵਾਰ ੧੩ਸ, ੧, ੧:੩ (143) 





2097 


“ਮਨ ਤਨ ਅੰਤਰਿ ਤੁਹੀ ਧਿਆਇਆ। ” (ਕੇਵਲ ਤੈਨੂੰ ਹੀ) 
-ਗਉ ੫, ੮੭, ੪:੧ (181) 
ਹੋਰ ਰੂਪ: 


“ਤੁੱਹੀ ਨਿਰੰਜਨੁ ਕਮਲਾ ਪਾਤੀ। ” 


-ਧਨਾ ਸੈਣ, ੨, ੨:੨ (695) 
ਤ੍ਰੋਹੀ- 
“ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੁਰਤਿ ਨਨਾ ਏਕ ਤੋੋਹੀ। ”” 
੍‌੍ -ਧਨਾ ੧, ੩, ੨:੧ (13) 


ਭੁਸਾ, ਛਿਲੜ, 


_“ਸਾਰੋ ਦਿਨਸੁ ਮਜੂਰੀ ਕਰਤਾ ਤੁਹੁ ਮੂਸਲਹਿ ਛਰਾਇਆ। ” 
-ਟੋਡੀ ੫, ੪, ੩:੧ (712) 
“ਕਬੀਰ ਚਾਵਲ ਕਾਰਣੇ ਤੁਖ ਕਉ ਮੁਹਲੀ ਲਾਇ। ”” 
-ਰਾਮ ੫. ਵਾਰ ੨0ਸ, ੫. ੨੧ (965) 
ਹੋਰ ਰੂਪ: 
ਤੁਖਾ- 
“ਕਣ ਬਿਨਾ ਜੈਸੇ ਥੋਥਰ ਤੁਖਾ। ? 
-ਗਉ ੫. ੧੩੪, ੧:੧ (192) 
ਤੁਖਾਈਆ --- ਘੋੜੀ 
“ਜਿਤੁ ਹਰਿ ਪੁਭੁ ਜਾਪੈ ਸਾ ਧਨੁ ਧੰਨੁ ਤੁਖਾਈਆ ਰਾਮ। ”” 
-ਵਡ ੪, ਘੋੜੀ ੧, ੪:੨ (575) 
ਤੁਖਾਰ ਦਾ ਘੋੜਾ, ਉਤਰ ਪਛਮ ਦਾ ਇਕ ਦੇਸ਼ ਜਿਥੋਂ ਦੇ ਘੋੜੇ ਉਤਮ ਨਸਲ ਦੇ ਮੰਨੇ 
ਜਾਂਦੇ ਹਨ। 
“ਤਾਜੀ ਰਥ ਤੁਖਾਰ ਹਾਥੀ ਪਾਖਰੇ । ” 
-ਮਾਝ ੧, ਵਾਰ ੮:੫ (141) 
(ਸੰ.ਬਰਫ) ਠੰਢ, ਪਾਲਾ, ਸਰਦੀ 
“ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ। ” 
-ਮਾਝ ੧, ਵਾਰ ੧੧:੧ (135) 


-ਮਾਰੂ ੫, ਵਾਰ ੧੭:੩ (1100) 





2098 


-ਰਾਮ ੧, ਓਅੰ ੪੪:੧ (936) 


“ਡੂੰਡੀ ਚਾਲ ਚਰਣ ਕਰ ਖਿਸਰੇ ਤੁਚਾ ਦੇਹ ਕੁਮਲਾਨੀ। ” 
-ਭੈਰ ੧, ੪, ੧:੧ (1126) 


-ਮਾਰੂ ੫, ਸੋਲਾ ੭, ੧0:੨ (1078) 


(ਅ.ਤੁਜਾਰ)ਤਾਜਰ (ਸੋਦਾਗਰ) ਦਾ ਬਹੁ ਵਚਨ (ਮਹਾਨਕੋਸ), ਤਜ਼ਾਰਤ ਦੇ ਭੰਡਾਰ, 
ਖਜ਼ਾਨੇ (ਸ਼ਬਦਾਰਥ);ਖਜ਼ਾਨੇ (ਦਰਪਣ) 
“ਇਕਿ ਨਿਰਧਨ ਸਦਾ ਭਉਕਦੇ ਇਕਨਾ ਭਰੇ ਤੁਜਾਰਾ। ” 

-ਮਾਝ ੧, ਵਾਰ ੭:੬ (141) 


“ਤੂੰ ਦਰਿਆਉ ਸਭ ਤੁਝ ਹੀ ਮਾਹਿ। ” 
-ਆਸਾ ੪, ਸੋਪੁ ੨, ੨:੧ (11) 
“ਮੇਰੇ ਸਤਿਗੁਰਾ ਮੈ ਤੁਝ ਬਿਨੁ ਅਵਰੁ ਨ ਕੋਇ। ” 
-ਸਿਰੀ ੪, ੬੫, ੧":੧ (39) 


“ਜਨ ਕੀ ਉਪਮਾ ਤੁਝਹਿ ਵਡਈਆ। ” (ਤੇਰੀ ਹੀ) 


-ਗਉ ੪, ੪੬, ੧":੨ (166) 
ਤੁਝਹੀ- 
“ਨਾਨਾ ਰੂਪ ਸਦਾ ਹਹਿ ਤੇਰੇ ਤੁਝਹੀ ਮਾਹਿ ਸਮਾਹੀ। ” (ਤੇਰੀ ਹੀ) 

-ਗਉ ੩, ੩੫, ੨:੨ (162) 


-ਆਸਾ ਰਵਿ, ੨, ੧:੧ (486) 


“ਜਹਾ ਤ੍ਰਿਖਾ ਮਨ ਤੁਝੁ ਆਕਰਖੈ। (ਤੇਰਾ ਸਾਹ ਖਿਚਦੀ ਹੈ) 
-ਗਉ ੫. ਸੁਖ ੨, ੪:੯ (264) 
“ਹਉ ਤੁਝੁ ਬਾਝਹੁ ਖਰੀ ਉਡੀਣੀਆ ਜਿਉ ਜਲ ਬਿਨੁ ਮੀਨੁ ਮਰਾਹਾ। ” 
-ਸੂਹੀ ੪, ਛੰਤ ੫, ੨:੩ (776) 
ਤੁਝੈ- 
“ਜਿਸ ਨੋ ਤੂੰ ਪਤੀਆਇਦਾ ਸੋ ਸਣੁ ਤੁਝੈ ਅਨਿਤ। ” (ਤੇਰੇ ਸਮੇਤ) 
-ਸਿਰੀ ੫, ੭੧, ੩:੨ (42) 
(2) ਤੈਨੂੰ , ਤੁਹਾਨੂੰ 
“ਤੁਝ ਹੀ ਪੇਖਿ ਪੇਖਿ ਮਨੁ ਸਾਧਾਰਾ। ” 
-ਸੂਹੀ ੫, ੧੧, ੧:੨ (739) 





2099 


ਤੁਝੈ- 
“ਜਾ ਦੁਖੁ ਲਾਗੈ ਤਾ ਤੁਝੈ ਸਮਾਲੀ । ” 
-ਸਿਰੀ ੧, ੩੧, ੧":੨ (25) 


-ਬਸੰ ਕਬ, ੪, ੪:੨ (1194) 


“ਜਹ ਸਾਧ ਸੰਤ ਇਕਤੁ ਹੋਵਹਿ ਤਹਾ ਤੁਝਹਿ ਧਿਆਵਹੈ। ” (ਤੁਹਾਨੂੰ ਹੀ) 
-ਗਉ ੫. ਛੰਤ ੨, ੧:੪ (248) 


-ਸਿਰੀ ੧, ੧੬, ੩:੧ (20) 


-ਮਾਰੂ ੧, ਸੋਲਾ ੩, ੫:੧ (1022) 


ਤੁਝਹਿ- 
““ਤ੍ਰਿਭਵਣੋ ਤੁਝਹਿ ਕੀਆ ਜਗਤੁ ਸਬਾਇਆ ਰਾਮ। ” (ਤੂੰ ਹੀ) 
-ਆਸਾ ੧, ਛੰਤ ੨, ੪:੨ (437) 
“ਭਰਮੋ ਭੁਲਾਵਾ ਤੁਝਹਿ ਕੀਆ ਜਾਮਿ ਏਹੁ ਚੁਕਾਵਹੇ । ” (ਤੂੰਹੀ) 
-ਵਡ ੧, ਛੰਤ ੨, ੫:੫ (567) 


“ਲੋਭੁ ਮੋਹੁ ਤੁਝੁ ਕੀਆ ਮੀਠਾ ਏਤੁ ਭਰਮਿ ਭੁਲਾਣਾ। ” (ਤੂੰ) 
-ਵਡ ੧, ਛੰਤ ੨, ੧:੫ (566) 


ਤੁਝੈ- 
“ਤਾ ਮੈ ਕਹਿਆ ਕਹਣੁ ਜਾ ਤੁਝੈ ਕਹਾਇਆ। ” 
-ਵਡ ੧, ਛੰਤ ੧, ੨:੧ (566) 
(1) ਤੇਰਾ, ਵੇਖੋ ਤੁਝ (1) 
(2) ਤੈਨੂੰ, ਵੇਖੋ ਤੁਝ (2) 
(3) ਤੈਥੋ' 
“ਹਉ ਮਾਗਉ ਤੁਝੈ ਦਇਆਲ ਕਰਿ ਦਾਸਾ ਗੋਲਿਆ। ”? 
-ਗੂਜ ੫, ਵਾਰ ੩:੧ (518) 
(4) ਤੂੰ, ਵੇਖੋ ਤੁਝ (3) 
(ਸੰ.) ਟੁੱਟੇ, ਮੁਕ ਜਾਵੇ, ਸਮਾਪਤ ਹੋ ਜਾਵੇ 
“ਜਾਇ ਮਿਲਾ ਤਿਨਾ ਸਜਣਾ ਤੁਟਉ ਨਾਹੀ ਨੇਹੁ। ? 
-ਸਲੋ ਫਰ, ੨੫੨ (1379) 


(1) ਮੁਕਣਾ, ਖਤਮ ਹੋਣਾ, ਭੰਗ ਹੋਈ 





2100 


“ਬਿਨੁ ਗੁਰ ਰੋਗੁ ਨ ਤੁਟਈ ਹਉਮੈ ਪੀੜ ਨ ਜਾਇ। ? 
-ਸਿਰੀ ੩, ੫੭, ੧:੧ (36) 
“ਸਾਚੀ ਪੁੀਤਿ ਨ ਤੁਟਈ ਸਾਚੇ ਮੇਲਿ ਮਿਲਾਉ। ”” 
-ਸਿਰੀ ੧, ਅਸ ੨, ੩੨ (54) 
ਹੋਰ ਰੂਪ: 
ਤੁਟਹਿ- 
“ਕੇਤੇ ਖਪਿ ਤੁਟਹਿ ਵੇਕਾਰ। ” (ਭਾਵ ਰਹਿ ਗਏ, ਮੁਕ ਗਏ) 
-ਜਪੁ ੧, ੨੫੧੫ (5) 
“ਸਾਧ ਸੰਗਿ ਤੁਟਹਿ ਹਉ ਬੰਧਨ ਏਕੋ ਏਕੁ ਨਿਹਾਲੀਐ । ” 
-ਮਾਰੂ ੫, ਅਸ ੭, ੩:੩ (1019) 
ਤੁਟਈ- 
“ਬਿਨੁ ਸਤਿਗੁਰ ਬੰਧਨ ਨ ਤੁਟਹੀ ਨਾਮਿ ਨ ਲਗੈ ਪਿਆਰੁ । ? 
-ਮਲਾ ੩, ਅਸ ੨, ੬:੩ (1277) 
ਤੁਟਦੀ- 
“ਇਸੁ ਪਰੀਤੀ ਤੁਟਦੀ ਵਿਲਮੁ ਨ ਹੋਵਈ ਇਤੁ ਦੋਸਤੀ ਚਲਨਿ ਵਿਕਾਰ । ? 
-ਵਡ ੪, ਵਾਰ ਪਸ, ੩, ੧:੮ (587) 
ਤੁਟੜੀਆ- 
“ਤੁਟੜੀਆਂ ਸਾ ਪ੍ਰੀਤਿ ਜੋ ਲਾਈ ਬਿਅੰਨ ਸਿਉ। ” 
-ਜੈਤ ੫, ਵਾਰ ੪ਸ, ੫, ੨:੧ (706) 
ਤੁਟਾ- 
“ਹਉਮੈ ਤੁਟਾ ਮੋਹੜਾ ਇਕੁ ਸਚੁ ਨਾਮੁ ਆਧਾਰੁ । ” 
-ਰਾਮ ੫, ਵਾਰ ੪ਸ, ੫, ੨:੪ (958) 
ਝੁਟੀ- 
“ਨਾਨਕ ਮਨਮੁਖਾ ਨਾਲੋ ਤੁਟੀ ਭਲੀ ਜਿਨ ਮਾਇਆ ਮੋਹ ਪਿਆਰੁ । ? 
-ਗਉ ੪, ਵਾਰ੩੧ਸ, ੪, ੧:੫ (316) 
ਤੁਟੀਆ- 
“ਨਾਨਕ ਮਨਮੁਖਾ ਨਾਲਹੁ ਤੁਟੀਆ ਭਲੀ ਜਿਨਾ ਮਾਇਆ ਮੋਹਿ ਪਿਆਰੁ । ” 
-ਬਿਹਾ ੪, ਵਾਰ ੨ਸ, ੩, ੧:੯ (549) 
ਤੁਟੂ- 
“ਕਾਮ ਕ੍ਰੋਧ ਬੁਰਿਆਈਆਂ ਸੰਗਿ ਸਾਧੁ ਤੁਟੁ। ? 
੍‌੍ -ਗਉ ੪, ਵਾਰ ੨, ੯:੩ (315) 
ਝੁਟੇ- 
“ਨਾਨਕ ਉਠੀ ਚਲਿਆ ਸਭਿ ਕੂੜੈ ਤੁਟੇ ਨੇਹ। ” 
-ਸਿਰੀ ੧, ੬, ੪:੩ (16) 
ਤੁਟੈ- 
“ਨਾਨਕ ਗੁਰਮੁਖਿ ਹਉਮੈ ਤੁਟੈ ਤਾ ਹਰਿ ਹਰਿ ਨਾਮੁ ਧਿਆਵੈ । ” 
-ਮਾਝ ੧, ਵਾਰ ੪ਸ, ੧, ੨੫ (139) 


ਹੋਰ ਰੂਪ: 





2101 


ਤੁਟਨ੍- 
“ਤਿਨ ਗਲਿ ਸਿਲਕਾ ਪਾਈਆ ਤੁਟਨਿ ਮੋਤਸਰੀਆ। ”? 
-ਆਸਾ ੧, ਅਸ ੧੧, ੩:੩ (417) 
ਤੁਟਾ- 
“ਬੰਧੁ ਤੁਟਾ ਬੇੜੀ ਨਹੀ ਨਾ ਤੁਲਹਾ ਨਾ ਹਾਥ। (ਭਾਵ ਰੁੜ ਗਿਆ) 
-ਮਲਾ ੧, ਵਾਰ ੨ਸ, ੧, ੩:੩ (1287) 
“ਪੰਖ ਤੁਟੇ ਫਾਹੀ ਪੜੀ ਅਵਗੁਣਿ ਭੀੜ ਬਣੀ।  (ਭਜਣਾ) 
-ਰਾਮ ੧, ਓਅੰ ੩੩:੪ (934) 
ਤੁਟੈ- 
“ਕੈਹਾ ਕੰਚਨੁ ਤੁਟੈ ਸਾਰੁ । ” 
-ਮਾਝ ੧, ਵਾਰ ੧੨ਸ, ੧, ੨:੧ (143) 
“ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ। ”? 
-ਆਸਾ ੧, ਵਾਰ ੧੫ਸ, ੧, ੧੩ (471) 


(ਸੰ.) ਪੁਸੰਨ ਹੋਇਆ, ਮਿਹਰਵਾਨ ਹੋਇਆ, ਹੋਰ ਵੇਖੋ ਤੁਠਾ 
“ਸਤਿਗੁਰੁ ਤੁਠੜਾ ਦਸੇ ਹਰਿ ਪਾਈ ਜੀਉ। ” 
-ਗਉ ੪, ੭0, ੩:੩ (175) 


ਖੁਸ਼, ਪ੍ਰਸੰਨ ਹੋਇਆ, ਮਿਹਰਵਾਨ ਹੋਇਆ, ਵੇਖੋ ਤੁਠੜਾ 
“ਮਨੁ ਰੰਗਹੁ ਵਡਭਾਗੀਹੋ ਗੁਰੁ ਤੁਠਾ ਕਰੇ ਪਸਾਉ। ”” 
-ਸਿਰੀ ੪, ੬੭, ੨੧ (40) 
ਹੋਰ ਰੂਪ: 
ਤੁਠਿਆ- 
“ਪਾਈਅਨਿ੍‌ ਸਭਿ ਨਿਧਾਨ ਸਾਹਿਬਿ ਤੁਠਿਆ। ” (ਮਿਹਰਵਾਨ ਹੋਇਆ) 
-ਗੂਜ ੫, ਵਾਰ ੧੨:੮ (521) 
ਤੁਠੇ- 
“ਸੀਧਰ ਪਾਏ ਮੰਗਲ ਗਾਏ ਇਛ ਪੁੰਨੀ ਸਤਿਗੁਰ ਤੁਠੇ । ” (ਕ੍ਰਿਪਾਲ ਹੋਣ ਨਾਲ) 
-ਸਿਰੀ ੫, ਛੰਤ ੨, ੫:੪ (80) 
ਤੁਠੈ- 
“ਸਤਿਗੁਰੁ ਤੁਠੈ ਪਾਈਐ ਪੂਰਨ ਅਲਖ ਅਭੇਵ। ” (ਪਸੰਦ ਹੋਣ/ਕਿਰਪਾ ਕਰਨ 
ਨਾਲ) 
-ਸਿਰੀ ੫, ੧00, ੧":੨ (53) 


“ਹਉ ਨਾਹੀ ਤੂ ਹੋਵਹਿ ਤੁਧ ਹੀ ਸਾਜਿਆ। ” 


-ਸੂਹੀ ੧, ਅਸ ੫, ੫:੧ (752) 
(2) ਤੇਰੇ 
“ਉਜੜੁ ਥੇਹੁ ਵਸਾਇਓ ਹਉ ਤੁਧ ਵਿਟਹੁ ਕੁਰਬਾਣੁ ਜੀਉ। ” 

-ਸਿਰੀ ੫, ਅਸ ੨੯, ੬:੩ (73) 
“ਜੋ ਤੁਧੁ ਸੇਵਹਿ ਸੇ ਤੁਧੁ ਹੀ ਜੇਹੇ ਨਿਰਭਉ ਬਾਲ ਸਖਾਈ ਹੇ । ” 





2102 


-ਮਾਰੂ ੧, ਸੋਲਾ ੨, ੪:੩ (1021) 


“ਪ੍ਰਭ ਤੁਧਹੁ ਖਾਲੀ ਕੋ ਨਹੀ ਦਰਿ ਗੁਰਮੁਖਾ ਨੋ ਸਾਬਾਸਿ। ” (ਤੇਰੇ ਦਰ ਤੋਂ) 
-ਸਿਰੀ ੪, ੬੫, ੪੨ (40) 
“ਹਰਿ ਤੁਧਹੁ ਬਾਹਰਿ ਕਿਛੁ ਨਾਹੀ ਤੂੰ ਸਚਾ ਸਾਈ। ”” 
੍‌੍ -ਸਿਰੀ ੪, ਵਾਰ ੨:੩ (83) 
(1) ਤੈਨੂੰ 
“ਹਰਿ ਤੁਧਨੋ ਕਰਹਿ ਸਭ ਨਮਸਕਾਰੁ ਜਿਨਿ ਪਾਧੈ ਤੇ ਰਾਖਿਆ। ”? 
-ਸਿਰੀ ੪, ਵਾਰ ੧੭:੨ (90) 
“ਤੁਧਨੋ ਛੋਡਿ ਜਾਈਐ ਪ੍ਰਭ ਕੈ ਧਰਿ।” 
-ਆਸਾ ੫. ੫, ੩੯੧ (371) 
(2) ਤੇਰੇ ਤੋਂ 
“ਨਾਨਕੁ ਜਾਚਕੁ ਦਰਿ ਤੇਰੈ ਪ੍ਰਭ ਤੁਧਨੋ ਮੰਗੈ ਦਾਨੁ । ” 
-ਗਉ ੫, ੧੭੨", ੪:੨ (218) 
(1) ਤੈਨੂੰ 
“ਹੋਰਿ ਗਲਾਂ ਸਭਿ ਕੂੜੀਆਂ ਤੁਧੁ ਭਾਵੈ ਪਰਵਾਣੁ । ” 
-ਸਿਰੀ ੧, ੫, ੪:੩ (16) 
“ਤੁਧੁ ਸਾਲਾਹਿ ਨ ਰਜਾ ਕਬਹੂੰ ਸਚੇ ਨਾਵੈ ਕੀ ਭੁਖ ਲਾਵਣਿਆ। ” 
-ਮਾਰੂ ੩, ਅਸ ੮, ੨:੩ (113) 


“ਹਰਿ ਤੁਧੈ ਸੇਵੀ ਤੈ ਤੁਧੁ ਸਾਲਾਹੀ। ” (ਤੈਨੂੰ ਹੀ) 


-ਮਾਝ ੩, ਅਸ ੬, ੬੧੨ (112) 
91 
“ਜਿਥੈ ਜਾਇ ਤੁਧੁ ਵਰਤਣਾ ਤਿਸ ਕੀ ਚਿੰਤਾ ਨਾਹਿ। ? 
-ਸਿਰੀ ੫, ੭੩, ੩:੨ (43) 


-ਸਿਰੀ ੧, ਅਸ ੨੮, ੨੧ (71) 


“ਸਭ ਭਾਂਡੇ ਤੁਧੈ ਸਾਜਿਆ ਵਿਚਿ ਵਸਤੁ ਹਾਰਿ ਥਾਰਾ। ” (ਤੂੰ ਹੀ) 
-ਆਸਾਂ ੪, ਛੰਤ ੧੭, ੨:੨ (449) 
“ਤੂ ਕਰਤਾ ਗੋਵਿੰਦੁ ਤੁਧੁ ਸਿਰਜੀ ਤੁਧੈ ਗੋਈ। ” (ਤੂੰ ਹੀ) 
-ਮਲਾ ੧, ਵਾਰ ੧੨:੨ (1283) 
(3) ਤੋਰੇ- 
“ਮੇਰੇ ਸਤਿਗੁਰਾ ਹਉ ਤੁਧੁ ਵਿਟਹੁ ਕੁਰਬਾਣੁ । ” 
-ਸਿਰੀ ੫, ੯੮, ੧":੧ (52) 





2103 


ਪਾਸਹੁ ਮੰਗਦੇ ਨਿਤ ਕਰਿ ਅਰਦਾਸਿ। ” (ਤੇਰੇ ਕੋਲੋ) 
-ਸਿਰੀ ੪, ਵਾਰ ੯:੨ (86) 


“ਮੈ ਹੋਰੁ ਨ ਕੋਈ ਤੁਧੈ ਜੇਹਾ। ? 
-ਮਾਝ ੩, ਅਸ ੬, ੭੧ (112) 
(ਫਾ. ਤੁਪਕ) ਛੋਟੀ ਤੋਪ, ਬੰਦੂਕ 
“ਓਨੀ ਤੁਪਕ ਤਾਣਿ ਚਲਾਈ ਓਨੀ ਹਸਤਿ ਚਿੜਾਈ। ”” 
-ਆਸਾ ੧, ਅਸ ੧੨, ੫੨ (418) 
(1) ਤੁਸੀ, ਤੂੰ ਦਾ ਬਹੁ-ਵਚਨ, ਹੋਰ ਵੇਖੋ ਤੁਮ (1) 
“ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ। ”” 
-ਗਉ ੧, ਸੋਹ ੧, ੧":੧ (12) 
ਹੋਰ ਰੂਪ: 
ਤੁਮਹਿ- 
“ਜਿਸ ਨੋ ਤੁਮਹਿ ਦਿਖਾਇਓ ਦਰਸਨੁ ਸਾਧ ਸੰਗਤਿ ਕੈ ਪਾਂਛੈ। ” (ਤੁਸੀਂ) 
-ਗਉ ੫, ੧੩0", ੪:੧ (207) 


ਤੁਮਹੀ- 
“ਤੂ ਮੇਰੀ ਓਟ ਬਲ ਬੁਧਿ ਧਨੁ ਤੁਮ ਹੀ ਤੁਮਹਿ ਮੇਰੈ ਪਰਵਾਰੈ । ” 


-ਬਿਲਾ ੫, ੮੨, ੨:੧ (820) 

(2) ਤੁਹਾਡੇ, ਹੋਰ ਵੇਖੋ ਤੁਮੁ (2) 
“ਸਭ ਕੋ ਤੁਮ ਹੀ ਤੇ ਵਰਸਾਵੈ ਅਉਸਰੁ ਕਰਹੁ ਹਮਾਰਾ ਪੂਰਾ ਜੀਉ। ” 

-ਮਾਝ ੫, ੧੮, ੨੪੩ (99) 
“ਪ੍ਰਭ ਤੁਮ ਤੇ ਲਹਣਾ ਤੂੰ ਮੇਰਾ ਗਹਣਾ। ” (ਤੇਰੇ) 

-ਮਾਝ ੫, ੪0, ੩:੧ (106) 
ਹੋਰ ਰੂਪ: 
ਤੁਮਹਿ- 
“ਪੇਖਿ ਪੇਖਿ ਜੀਵੈ ਪ੍ਰਭੁ ਅਪਨਾ ਅਚਰਜੁ ਤੁਮਹਿ ਵਡਾਈ। ” (ਤੇਰੀ ਵਡਿਆਈ) 

-ਸੋਰ ੫, ੬੩, ੩੨ (625) 


-ਗਉ ੫, ੮੩, ੩:੩ (180) 
(3) ਤੁਹਾਨੂੰ, ਹੋਰੇ ਵੇਖੋ ਤੁਮੁ (3) 
“ਸੇ ਵਡਭਾਗੀ ਜਿਨਿ ਤੁਮ ਜਾਣੇ । ” 

-ਮਾਝ ੫, ੨੭, ੩੧ (102) 
ਹੋਰ ਰੂਪ: 
ਤੁਮਹਿ- 
“ਸਾਸਿ ਸਾਸਿ ਪ੍ਰਭ ਤੁਮਹਿ ਧਿਆਵਉ। ” (ਤੁਹਾਨੂੰ ਹੀ) 





2104 


-ਗਉ ੫. ਸੁਖ ੨0, ੧:੬ (289) 


“ਦਰਸਨੁ ਸੰਤ ਦੇਹੁ ਸੁਖੁ ਪਾਵੈ ਪ੍ਰਭ ਲੋਚ ਪ੍ਰਰਿ ਜਨੁ ਤੁਮਾਘਾ। ” 
-ਸੂਹੀ ੪, ੨, ੩੨ (731) 


“ਭੁੂਮਿ ਭੁਮਿ ਆਏ ਤੁਮਰੇ ਦੁਆਰਾ। ” 

-ਧਨਾ ਨਾਮ, ੪, ੩੨ (693) 
(2) ਤੁਸੀਂ 
“ਤੁਮਚੇ ਪਾਰਸੁ ਹਮਚੇ ਲੋਹਾ ਸਗੇ ਕੰਚਨੁ ਭੈਇਲਾ। ”” 

-ਪ੍ੁਭਾ ਨਾਮ, ੨, ੩:੧ (1351) 


“ਤੁਮ ਵਡ ਪੁਰਖ ਵਡ ਅਗਮ ਗੁਸਾਈ ਹਮ ਕੀਰੇ ਕਿਰਮ ਤੁਮਨਛੇ । ” 
-ਬਸੰ ੪, ੪, ੧:੧ (1178) 


“ਬਾਰ ਬਾਰ ਖਿਨੁ ਪਲ ਸਭਿ ਗਾਵਹਿ ਗੁਨ ਕਹਿ ਨ ਸਕਹਿ ਪ੍ਰਭ ਤੁਮਨਥੇ। ” 
-ਕਲਿ ੪, ੩, ੧:੨ (1320) 


“ਜਿਉ ਜਾਨਹੁ ਤਿਉ ਰਾਖਹੁ ਸੁਆਮੀ ਜਨ ਨਾਨਕੁ ਦਾਸੁ ਤੁਮਨਬਾ। ” 
-ਪੁਭ ੪, ੬, ੪:੨ (1337) 


“ਡੋਲੇ ਨਾ ਹੀ ਤੁਮਰਾ ਚੀਤੁ । ” (ਤੇਰਾ) 


-ਗਉ ੫, ੭੯, ੩:੩ (179) 
“ਜੀਉ ਪਿੰਡੁ ਸਭੁ ਤੁਮਰਾ ਮਾਲਾ। ” (ਤੁਹਾਡਾ) 

-ਸੂਹੀ ੫, ੩੮, ੧:੨ (744) 
ਹੋਰ ਰੂਪ: 
ਤੁਮਰੀ- 
“ਤੁਮਰੀ ਆਸ ਪਿਆਸਾ ਤੁਮਰੀ ਤੁਮ ਹੀ ਸੰਗਿ ਮਨੁ ਲੀਨਾ ਜੀਉ। ” 

-ਮਾਝ ੫, ੨੧, ੧:੩ (100) 
ਤੁਮਰੇ- 
“ਤੁਮਰੇ ਕਰਤਬ ਤੁਮ ਹੀ ਜਾਣਹੁ ਤੁਮਰੀ ਓਟ ਗ੍ਰੋਪਾਲਾ ਜੀਉ। ” 

-ਮਾਝ ੫, ੩੩, ੧:੩ (104) 
ਤੁਮਰੈ- 
“ਹਮਰੇ ਪ੍ਰਾਨ ਵਸਗਤਿ ਪ੍ਰਭ ਤੁਮਰੈ ਮੇਰਾ ਜੀਉ ਪਿੰਡੁ ਸਭ ਤੇਰੀ। ? 

-ਗਉ ੫. ੫੮, ੧:੧ (170) 
ਤੁਮਰੋ- 
“ਨਾਮੁ ਜਧੈ ਨਾਨਕੁ ਦਾਸੁ ਤੁਮਰੋ ਉਧਰਸਿ ਆਖੀ ਫੋਰ।” 





2105 


-ਗੂਜ ੫, ੨0, ੨੨ (500) 
ਦਿਸਨ ਨੂੰ, ਖਰਬੂਜੇ ਵਰਗਾ ਪਰ ਵਿਚੋ ਕੌੜਾ ਫਲ, ਕੌੜ ਤੁੰਮਾ 
“ਤੁਮੀ ਤੁਮਾ ਵਿਸੁ ਅਕੁ ਧਤੂਰਾ ਨਿਮੁ ਫਲੁ। ” 
-ਮਾਝ ੧, ਵਾਰ ੨੧ਸ, ੧, ੧੧ (147) 
ਹੋਰ ਰੂਪ: 


ਤੁੰਮਾ- 
“ਪੇਖੰਦੜੋ ਕੀ ਭੁਲ ਤੁੰਮਾ ਦਿਸਮੁ ਸੋਹਣਾ। ”” 


-ਜੈਤ ੫, ਵਾਰ ੧0ਸ, ੫, ੨੧੧ (708) 


“ਤੁਮਰਾ ਮਰਮੁ ਤੁਮਾਹੀ ਜਾਨਿਆ ਤੁਮ ਪੂਰਨ ਪੁਰਖ ਬਿਧਾਤੇ । ” 
-ਗਉ ੫. ੧੩੫”, ੧:੧ (209) 


-ਮਾਝ ੫, ੯, ੨੩ (97) 
ਹੋਰ ਰੂਪ: 
ਤੁਮਾਰੀ- 
“ਸੁਣਿ ਸੁਣਿ ਜੀਵਾ ਸੋਇ ਤੁਮਾਰੀ। ” (ਤੇਰੀ, ਤੁਹਾਡੀ) 
-ਮਾਝ ੫. ੩੩, ੧:੧ (104) 
ਤੁਮਾਰੀਆ- 
“ਬਿਨਵੰਤਿ ਨਾਨਕ ਪੈਜ ਰਾਖਹੁ ਸਭ ਸੇਵਕ ਸਰਨਿ ਤੁਮਾਰੀਆ। ” 
-ਗਉ ੫. ਛੰਤ ੨, ੨੬ (248) 
ਤੁਮਾਰੇ- 
“ਸੇਵ ਕਰੀ ਪਲੂ ਚਸਾ ਨ ਵਿਛੁੜਾ ਜਨ ਨਾਨਕ ਦਾਸ ਤੁਮਾਰੇ ਜੀਉ।” 
-ਮਾਝ ੫, ੮, ੪:੩ (97) 


-ਗਉ ੫, ੧0੯, ੧”:੧ (201) 


-ਗਉ ੫. ਬਾਅ ੨੫:੧ (255) 


ਉਪਰੋ' ਖਰਬੂਜੇ ਵਰਗਾ ਦਿਸਦਾ ਪਰ ਵਿਚੋ ਕੌੜਾ ਫਲ 
“ਤੁਮੀ ਤੁਮਾ ਵਿਸੁ ਅਕੁ ਧਤੂਰਾ ਨਿਮੁ ਫਲੁ । ” 
-ਮਾਝ ੧, ਵਾਰ ੨੧ਸ, ੧, ੧:੧ (147) 





2106 


“ਤੁਮਹਿ ਪਛਾਨੂ ਸਾਕੁ ਤੁਮਹਿ ਸੰਗਿ ਰਾਖਨਹਾਰ ਤੁਮੈ ਜਗਦੀਸ। ” 
-ਸਾਰਪ, ੧੨੮, ੧":੨ (1228) 


, ਵੇਖੋ “ਤੁਮ” (1) 
“ਤੁਮ ਜੁ ਨਾਇਕ ਆਛਹੁ ਅੰਤਰਜਾਮੀ। ? 
-ਸਿਰੀ ਰਵਿ, ੧, ੨:੧ (93) 
“ਸੋ ਹਰਿ ਹਰਿ ਤੁਮੁ ਸਦ ਹੀ ਜਾਪਹੁ ਜਾ ਕਾ ਅੰਤੁ ਨ ਪਾਰੋ । ? 
-ਗੂਜ ੫, ੪, ੧੨ (496) 
(2) ਤੇਰੇ, ਤੁਹਾਡੇ, ਵੇਖੋ “ਤੁਮ” (2) 
“ਮਨੁ ਤਨੁ ਹੋਇ ਨਿਹਾਲੁ ਤੁਮੁ ਸੰਗਿ ਭੇਟਿਆ। ? 
-ਆਸਾ ੫, ੧0੮, ੧"੧ (397) 
“ਹਰਿ ਨਾਮੁ ਮਾਗਉ ਚਰਣ ਲਾਗਉ ਮਾਨੁ ਤਿਆਗਉ ਤੁਮ ਦਇਆ। ” (ਤੁਹਾਡੀ) 
-ਆਸਾ ੫, ੮, ੧:੩ (457) 
ਹੋਰ ਰੂਪ: 
ਤੁਮ੍ਹੀ- 
“ਮਾਗਉ ਕਾਹਿ ਰੰਕ ਸਭ ਦੇਖਉ ਤੁਮ੍ਹੀ ਤੇ ਮੇਰੋ ਨਿਸਤਾਰ। ” 
-ਬਿਲਾ ਕਬ, ੭, ੧੨ (856) 
(3) ਤੁਹਾਨੂੰ , ਤੈਨੂੰ, ਵੇਖੋ “ਤੁਮ” (3) 
“ਤੁਮ ਰੋਵਹੁਗੇ ਓਸ ਨੌ ਤੁਮ ਕਉ ਕਉਣੁ ਰੋਈ। " 
-ਆਸਾ ੧, ਅਸ ੧੩, ੩੦੨ (418) 
“ਨਿਮਖ ਨ ਬਿਸਰਉ ਤੁਮੁ ਕਉ ਹਰਿ ਹਰਿ ਸਦਾ ਭਜਹੁ ਜਗਦੀਸ। ” 
- ਗੂਜ ਪ, ੪, ੧":੨ (496) 


“ਜੀਉ ਪਿੰਡੁ ਸਭੁ ਤੁਮੁਰਾ ਦਾਤੇ ਨਾਨਕ ਸਦ ਕੁਰਬਾਣੇ। ” 


- ਆਸਾ ੫, ੫੦, ੪੨ (383) 


“ਤੁਮਰੀ ਉਸਤਤਿ ਤੁਮ ਤੇ ਹੋਇ । ? 
- ਗਉ ੫. ਸੁਖ ੩, ੭:੯ (266) 


“ਦਿੜੂ ਕਰਿ ਚਰਣ ਗਹੇ ਪਭ ਤੁਮਰੇ ਸਹਜੇ ਬਿਖਿਆ ਭਈ ਖੀਓ। ” 
- ਆਸਾ ੫, ੪੭, ੨੨ (382) 


ਹੋਰ ਰੂਪ: 


ਤੁਮੁਰੈ - 
““ਤੁਮੂਰੈ ਲਵੈ ਨ ਕੋਊ ਲਾਂਈ। ” 


- ਆਸਾ ੫, ੬੦, ੩੨ (386) 





2107 


“ਬਡ ਪਰਤਾਪੁ ਸੁਨਿਓ ਪ੍ਰਭ ਤੁਮੁਰੋ ਕੋਟਿ ਮਾਘਾ ਤੇਰੋ ਨਾਮ ਹਰਨ। ? 
- ਬਿਲਾ ੫, ੧੧੮, ੧:੨ (828) 


“ਦੀਬਾਨੁ ਏਕੋ ਕਲਮ ਏਕਾ ਹਮਾ ਤੁਮਾ ਮੇਲੁ । ? 
-ਆਸਾ ੧, ਵਾਰ ੨੧ਸ, ੧, ੨:੮ (473) 


“ਤੁਮ ਧਨ ਧਨੀ ਉਦਾਰ ਤਿਆਗੀ ਸੁਵਨਨ ਸੁਨੀਅਤੁ ਸੁਜਸੁ ਤੁਮ਼ਾਰ। ” 
-ਬਿਲਾ ਕਬ, ੭, ੧:੧ (856) 
ਹੋਰ ਰੂਪ: 
ਤੁਮ਼ਾਰਹਿ- 
“ਰਾਖੁ ਰਾਖੁ ਰਾਖੁ ਸੁਖਦਾਤੇ ਸਭੁ ਨਾਨਕ ਜਗਤੁ ਤੁਮਾਰਹਿ। ” (ਤੇਰੇ, ਤੁਹਾਡੇ) 
-ਸਾਰ ੫, ੩੪, ੨੨ (1211) 


-ਆਸਾ ੫. ੪੭, ੧੧ (382) 
ਤੁਮਾਰੀ - 
“ਮਾਧਉ ਸਤਸੰਗਤਿ ਸਰਨਿ ਤੁਮਾਰੀ। ? (ਤੁਹਾਡੀ, ਤੇਰੀ) 
-ਆਸਾ ਰਵਿ, ੩੧":੧ (486) 
ਤੁਮਾਰੇ- 
“ਬਲਿ ਬਲਿ ਬਲਿ ਬਲਿ ਚਰਣ ਤੁਮਾਰੇ ਈਹਾ ਊਹਾ ਤੁਮਾਰਾ ਜੋਰਾ। ” 
-ਗੂਜ ੫, ੧੬, ੨:੧ (499) 
“ਸੁਨਿ ਕਰਿ ਬਚਨ ਤੁਮਾਰੇ ਸਤਿਗੁਰ ਮਨੁ ਤਨੁ ਮੇਰਾ ਠਾਰੁ ਥੀਓ। ” 
-ਆਸਾ ੫, ੪੭, ੧੯੨ (382) 
ਤੁਮ਼ਾਰੈ- 
“ਤੁਮਰੀ ਟੇਕ ਪੂਰੈ ਮੇਰੇ ਸਤਿਗੁਰ ਮਨ ਸਰਨਿ ਤੁਮ੍ਹਾਰੈ ਪਰੀ। ” 
-ਗੂਜ ੫. ੧੮, ੨੧ (499) 
ਤੁਖ਼ਾਰੋ- 
“ਤੁਮ੍ਰੋ ਧਿਆਨੁ ਤੁਮਾਰੋ ਰੰਗਾ।” 
-ਬਿਲਾ ੫, ੧੨0, ੧":੨ (828) 


“ਕਵਨ ਤੁਮੇ ਕਿਆ ਨਾਉ ਤਮਾਰਾ ਕਉਨੁ ਮਾਰਗੁ ਕਉਨੁ ਸੁਆਓ। ” 


-ਰਾਮ ੧, ਸਿਗੋ ੨:੧ (938) 


“ਦ੍ਰਿਸਟ ਤੁਯੰ ਅਮੋਘ ਦਰਸੰਨ ਬਸੰਤ ਸਾਧ ਰਸਨਾ। । ? 
-ਸਸ ੫, ੮੧੪ (1354) 


“ਖਟ ਤੁਰਸੀ ਮੁਖਿ ਬੋਲਣਾ ਮਾਰਣ ਨਾਦ ਕੀਏ । ”” 





2108 


-ਸਿਰੀ ੧, ੭, ੧੧੨ (16) 
(2) ਤੁਲਸੀ, ਇਕ ਪੌਦਾ 
“ਆਸ ਪਾਸ ਘਨ ਤੁਰਸੀ ਕਾ ਬਿਰਵਾ ਮਾਝ ਬਨਾਰਸਿ ਗਾਊ' ਰੇ। ” 
-ਗਉ ਕਬ, ੬੬, ੧:੧ (338) 
“ਲੇ ਫਾਹੇ ਰਾਤੀ ਤੁਰਹਿ ਪ੍ਭੁ ਜਾਣੈ ਪ੍ਰਾਣੀ। ” 
-ਗਉ ੪, ਵਾਰ ੨੭:੧ (315) 
(ਫਾ. ਤੁਰਕ) ਤੁਰਕਸਤਾਨ ਦੇ ਵਾਸੀ ਹੋਰ ਵੇਖੋ “ਤੁਰਕੁ 
“ਜਾਤਿ ਵਰਨ ਤੁਰਕ ਅਰੁ ਹਿੰਦੂ । ” 
-ਗਉ ੫. ਅਸ ੪, ੫:੧ (237) 
ਹੋਰ ਰੂਪ: 
ਤੁਰਕਾ- 
“ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ। ” (ਤੁਰਕਾਂ ਵਾਲਾ) 
-ਆਸਾ ੧, ਵਾਰ ੧੬ਸ, ੧, ੧:੩ (471) 
ਤੁਰਕਾਣੀ ---- ਤੁਰਕ ਇਸਤ੍ਰੀ 
“ਇਕ ਹਿੰਦਵਾਣੀ ਅਵਰ ਤੁਰਕਾਣੀ ਭਟਿਆਣੀ ਠਕੁਰਾਣੀ। ” 
-ਆਸਾ ੧, ਅਸ ੧੨, ੬੧ (418) 
ਤੁਕਸਤਾਨ ਦੇ, ਘੋੜਿਆਂ ਦੀ ਇਕ ਉਚੀ ਨਸਲ 
“ਤਾਜੀ ਤੁਰਕੀ ਸੁਇਨਾ ਰੁਪਾ ਕਪੜ ਕੇਰੇ ਭਾਰਾ। ” 
-ਗਉ ੧, ੧੩, ੪:੧ (155) 
ਤੁਰਕਸਤਾਨ ਦਾ ਵਸਨੀਕ ਭਾਵ ਮੁਸਲਮਾਨ, ਵੇਖੋ “ਤੁਰਕ? 
“ਜਉਰੇ ਖੁਦਾਇ ਮੋਹਿ ਤੁਰਕੁ ਕਰੈਗਾ ਆਪਨ ਹੀ ਕਟਿ ਜਾਈ। ”? 
-ਆਸਾ ਕਬ, ੮, ੨੨ (477) 


“ਹਿੰਦੂ ਅੰਨ੍ਹਾ ਤੁਰਕੂ ਕਾਣਾ। ” 


-ਗੋਂਡ ਨਾਮ, ੭, ੪੯੧ (875) 
(ਸੰ.) ਘੋੜੇ, ਤੇਜ਼ ਚਲਣ ਵਾਲੇ ਘੋੜੇ 


-ਭੈਰ ਨਾਮ, ੫, ੨੧ (1164) 


-ਆਸਾ ਕਬ, ੧੫, ੨੨ (479) 


“ਤੁਝੁ ਤੁਰਤੁ ਛਡਾਊ ਮੇਰੋ ਕਹਿਓ ਮਾਨਿ। ” 


-ਬਸੰ ਕਬ, ੪, ੨:੪ (1194) 





2109 


ਹੈ) 
-ਸੂਹੀ ੩, ਵਾਰ ਦਸ, ੨, ੨:੧ (788) 


“ਨਾਨਕ ਬਗੋਯਦ ਜਨੁ ਤੁਰਾ ਤੇਰੇ ਚਾਕਰਾਂ ਪਾ ਖਾਕ। ”” 
-ਤਿਲੰ ੧, ੧, ੪:੨ (721) 


-ਗੋਡ ਕਬ, ੪, ੨੨ (871) 


ਤੁਰੰਤ, ਝਟ ਹੀ 
“ਨਾਨਕ ਲਗੀ ਤੁਰਿ ਮਰੈ ਜੀਵਣ ਨਾਹੀ ਤਾਣ। ” 


-ਸਲੋ ੧, ੧੩੧ (1411) 


(1) ਘੋੜੀ 
“ਮਨ ਅਸਵਾਰ ਜੈਸੇ ਤੁਰੀ ਸੀਗਾਰੀ। ”” 

-ਗਉਂ ੫. ੧੬0, ੧:੧ (198) 
“ਸੁਣਿ ਸੂਵਣ ਬਾਣੀ ਗੁਰਿ ਵਖਾਣੀ ਹਰਿ ਰੰਗੁ ਤੁਰੀ ਚੜ੍ਹਾਇਆ। ” (ਦੇਹ ਰੂਪੀ 
ਘੋੜੀ) 

-ਵਡ ੪, ਘੋੜੀ ੧, ੩:੫ (575) 

(2) ਜੁਲਾਹੇ ਦਾ ਇਕ ਸੰਦ, ਕੁਚ 
“ਤੁਰੀ ਨਾਰਿ ਕੀ ਛੋਡੀ ਬਾਤਾ। ”” 

-ਗੋਡ ਕਬ, ੬, ੨:੧ (841) 


(ਸੰ.) (1) ਚੌਥੀ ਅਵਸਥਾ, ਪੂਰਨ ਗਿਆਨ ਤੇ ਸ਼ਾਂਤੀ ਵਾਲੀ ਤਿੰਨਾਂ ਗੁਣਾਂ (ਜਾਗੂਤ, 
ਸੁਪਨ ਤੇ ਸੁਖਮਤਿ) ਤੋ ਉਚੀ ਅਵਸਥਾ ਸਾਜ ਅਵਸਥਾ 
“ਤੀਨਿ ਬਿਆਪਹਿ ਜਗਤ ਕਉ ਤੁਰੀਆ ਪਾਵੈ ਕੋਇ। ? 
-ਗਉ ੫. ਥਿਤੀ ੩ਸ:੧ (297) 

“ਤੁਰੀਆ ਗੁਣੁ ਸਤਸੰਗਤਿ ਪਾਈਐ ਨਦਰੀ ਪਾਰਿ ਉਤਾਰੀ। ” (ਸਹਜ ਅਵਸਥਾ 
ਵਾਲਾ ਗੁਣ) 

-ਮਲਾ ੩, ੯, ੨੧੨ (1260) 
(2) ਚੋਥੀ 
“ਤੁਰੀਆ ਗੁਣੁ ਮਿਲਿ ਸਾਧ ਪਛਾਨੇ। ” (ਅਰਥ _“ਤੁਰੀਆ” ਅਵਸਥਾ ਕੀਤੇ ਜਾਂਦੇ 
ਹਨ) 

“ਆਸਾ ੫, ੨; 8੬ (370) 


ਤੁਰੀਆਵਸਥਾ - ਗਿਆਨ ਵਾਲੀ ਸਹਿਜ ਅਵਸਥਾ, ਸ਼ਾਂਤੀ ਤੇ ਟਿਕਾਉ ਵਾਲੀ ਭਟਕਣ ਮੁਕਤ ਅਵਸਥਾ 


“ਤੁਰੀਆਵਸਥਾ ਸਤਿਗੁਰ ਤੇ ਹਰਿ ਜਾਨੁ । ? 
-ਗਉ ੧, ੧੨, ੧੪ (154) 





2110 


“ਲੈ ਤੁਰੇ ਸਉਦਾਗਰੀ ਸਉਦਾਗਰੁ ਧਾਵੈ । ”” 
-ਗਉ ੪, ੪੭, ੨੧ (166) 


ਇਕ ਪੌਦਾ ਜਿਸ ਤੇ ਪਤੇ ਦੁਆਈ ਵਜੋ” ਵੀ ਵਰਤੇ ਜਾਂਦੇ ਹਨ ਤੇ ਪਵਿਤਰ ਵੀ ਸਮਝੇ 
ਜਾਂਦੇ ਹਨ। 
“ਖੇਚਰ ਭੂਚਰ ਤੁਲਸੀ ਮਾਲਾ ਗੁਰ ਪਰਸਾਦੀ ਪਾਇਆ। ”” 

-ਰਾਮ ਨਾਮ, ੩, ੩੧ (973) 


ਨਦੀ ਪਾਰ ਕਰਨ ਲਈ ਰਸੀ ਨਾਲ ਕਾਠ ਦਾ ਬੰਨ੍ਹਿਆ ਇਕ ਪ੍ਰਕਾਰ ਦਾ ਬੇੜਾ 
“ਨਾ ਬੇੜੀ ਨਾ ਤੁਲਹੜਾ ਨਾ ਪਾਈਐ ਪਿਰੁ ਦੂਰਿ। ” 
-ਸਿਰੀ ੧, ੯, ੧:੩ (17) 


ਰਸੀ ਨਾਲ ਬੰਨ ਕੇ ਫੱਟਿਆਂ ਦਾ ਬਣਾਇਆ ਇਕ ਬੇੜਾ 
“ਗੁਰ ਪਉੜੀ ਬੇੜੀ ਗੁਰੂ ਗੁਰੁ ਤੁਲਹਾ ਹਰਿ ਨਾਉ। ” 
੍‌੍ -ਸਿਰੀ ੧, ੯, ੩:੧ (17) 
“ਤਉ ਸਹ ਚਰਣੀ ਮੈਡਾ ਹੀਅੜਾ ਸੀਤਮੁ ਹਰਿ ਨਾਨਕ ਤੁਲਹਾ ਬੇੜੀ। ? (ਨਦੀ 
ਵਿਚ ਤੋਲ ਬਰਾਬਰ ਕਰਨ ਲਈ ਲਕੜਾਂ ਦਾ ਬੰਨਿਆ ਆਸਰਾ) 
-ਗੂਜ ੫, ਵਾਰ ੯ਸ, ੫, ੧:੨ (520) 


(1) ਤਕੜੀ, ਤਰਾਜੂ 
“ਤੁਲਾ ਧਾਰਿ ਤੋਲੇ ਸੁਖ ਸਗਲੇ ਬਿਨੁ ਹਰਿ ਦਰਸ ਸਭੋ ਹੀ ਥੋਰਾ। ? 


-ਗਉਂ ੫, ੧੨੧, ੧:੨ (204) 
(2) ਤੋਲ, ਵੱਟਾ 
“ਕਉਣ ਤਰਾਜੀ ਕਵਣੁ ਤੁਲਾ ਤੇਰਾਂ ਕਵਣੁ ਸਰਾਫੁ ਬੁਲਾਵਾ। ”” 
-ਸੂਹੀ ੧, ੯, ੧:੧ (730) 
(3) ਤੋਲਾਦਾਨ, ਆਪਣੇ ਬਰਾਬਰ ਵਸਤ ਤੋਲ ਦੇ ਦਾਨ ਕਰਨੀ 
“ਤੁਲਾ ਪੁਰਖ ਦਾਨੇ । ” 
-ਗੋਂਡ ਨਾਮ, ੧, ੧:੨ (873) 
ਤੋਲਾਇਸੀ --- ਤੁਲਾਏਗਾ, ਭਾਰ ਕਰਾਏਗਾ 
“ਗੁਰਮਖਿ ਤੋਲਿ ਤੋਲਾਇਸੀ ਸਚੁ ਤਰਾਸੀ ਤੋਲੁ। ” 
-ਸਿਰੀ ੧, ਅਸ ੯, ੭:੧ (59) 
ਤੁਲਾਇਦਾ---- ਤੁਲਵਾਉ'ਦਾ/ਭਾਰ ਕਰਾਉਂਦਾ ਹੈ 
“ਆਪੇ ਅਤੁਲੁ ਤੁਲਾਇਦਾ ਪਿਆਰਾ ਜਨ ਨਾਨਕ ਸਦ ਕੁਰਬਾਣੁ । ” 
-ਸੋਰ ੪, ੫, ੪:੩ (606) 


ਤੁਲਾਈ ਬਿਸਤਰੇ ਵਿਚ ਥੱਲੇ ਵਛਾਉਣ ਵਾਲਾ ਰੂੰਦਾਰ ਗਦੇਲਾ 


-ਸੋਰ ਕਬ, ੧੧, ੩:੨ (656) 





2111 


“ਨਾ ਜਲੁ ਲੇਫ ਤੁਲਾਈਆਂ ਨਾ ਭੋਜਨ ਪਰਕਾਰੋਵਾ। ? 
-ਵਡ ੧. ਅਲਾ ੪, ੩:੨ (581) 


-ਮਾਝ ੧, ਵਾਰ ੧੭੨੫ (146) 


“ਅਪਰੰਪਰੁ ਅਗਮ ਅਗੋਚਰੁ ਗੁਰਮਖਿ ਹਰਿ ਆਪਿ ਤੁਲਾਏ ਅਤੁਲੁ ਤੋਲਿ। ”” 
-ਬਸੰ ੧, ੭, ੧":੨ (1170) 


-ਜੈਤ ੪, ੧੧, ੩:੧ (699) 


-ਜਪੁ ੧, ਸਿਗੋ ੨੨੪੨ (932) 


“ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ। ”? 
-ਜਪੁ ੧, ੨੩੪੪ (5) 
(2) ਤਕੜੀ: (ਸ਼ਬਦਾਰਥ, ਸੰਥਿਆ) 
“ਤੁਕੀਲਿ ਨਹੀਂ ਚੰਢੈ ਜਾਇ ਨ ਮੁਕਾਤੀ ਹਲ ਲਗੈ ਨ ਭਾਰੀ। ”” 
-ਗਉ ਕਬ, ੪੮, ੧”":੨ (333) 
(ਦਰਪਣ ਇਸ ਦੇ ਅਰਥ _ਤੋਲੀ ਨਹੀਂ ਜਾ ਸਕਦੀ ਅਤੇ “ਨਿਰਣੈ” ਨੇ ਤੁਲ ਕੇ 
(ਤਕੜੀ) ਨਹੀ' ਚੜ੍ਹ ਸਕਦੀ ਕੀਤੇ ਹਨ) 


“ਇਸੁ ਕਰਤੇ ਕਉ ਕਿਉ ਗਹਿ ਰਾਖਉ ਅਫਰਿਓ ਤੁਲਿਓ ਨ ਜਾਈ।” 
-ਰਾਮ ੧, ਓਅੰ ੬:੧ (930) 


“ਅਗਮੁ ਅਗੋਚਰੁ ਅਤਿ ਵਡਾ ਅਤੁਲੁ ਨ ਤੁਲਿਆ ਜਾਇ। ”” 
-ਬਿਹਾ ੪, ਵਾਰ ੧੮ਸ, ੩, ੧:੨ (555) 
ਤੁਲੀਅਹਿ ---- ਤੁਲੀਦਾ ਹੈ, ਭਾਵ ਪੂਰਾ ਉਤਰੀਦਾ ਹੈ 
“ਨਾਨਕ ਤੁਲੀਅਹਿ ਤੋਲ ਜੇ ਜੀਉ ਪਿਛੇ ਪਾਈਐ । ” 
-ਸਾਰ ੪, ਵਾਰ ੬ਸ, ੧, ੧:੧ (1239) 


ਹੋਰ ਰੂਪ: 


੨੩੩. 


“ਮਨੁ ਸਚ ਕਸਵਟੀ ਲਾਈਐ ਤੁਲੀਐ ਪੂਰੈ ਤੋਲਿ। ” 
-ਸਿਰੀ ੧, ੨੧, ੧:੨ (22) 





2112 


“ਤੂ ਵੇਪਰਵਾਹੁ ਅਥਾਹੁ ਹੈ ਅਤੁਲੁ ਕਿਉ ਤੁਲੀਐ। ” (ਤੋਲਿਆ ਜਾ ਸਕਦਾ ਹੈ ਤੁਲੀ 
ਸਕਦਾ ਹੈ) 
-ਗਉ ੪, ਵਾਰ ੯:੧ (304) 


“ਅਤੁਲਾ ਤੋਲੁ ਰਾਮ ਨਾਮੁ ਹੈ ਗੁਰਮਤਿ ਕੋ ਪੂਜੈ ਨ ਤੋਲ ਤੁਲੀਜੈ । ” 
-ਕਲਿ ੪, ਅਸ ੩, ੭੨ (1325) 


-ਜਪੁ ੧, ੨੬੬ (5) 
“ਆਆਧੇ ਕੀਮਤਿ ਪਾਇਦਾ ਪਿਆਰਾ ਆਪੇ ਤੁਲੁ ਪਰਵਾਣੁ। ” (ਤੋਲ ਦਾ ਪੈਮਾਨਾ) 
-ਸੋਰ ੪, ੫, ੪:੨ (606) 


-ਗਉ ੧, ੫, ੪:੩ (152) 


-ਜਪੁ ੧, ੧੬:੨੫ (3) 
“ਜਿਸ ਤੂ ਦੇਹਿ ਤਿਸੈ ਕਿਆ ਚਾਰਾ। ” 
-ਆਸਾਂ ੧, ਸੋਦ ੨, ੪:੩ (9) 
ਹੋਰ ਰੂਪ: 
ਤੂੰ- 
“ਨਾਨਕ ਨਾਮ ਸਲਾਇ ਤੂੰ ਅੰਤੁ ਨ ਪਾਰਾਵਾਰੁ । ” 
-ਸਿਰੀ ੩, ੫੭, ੪੩ (9) 


“ਏਕ ਤੂਹੀ ਏਕ ਤੂਹੀ। ” 
-ਮਾਝ ੧, ਵਾਰ ੧੩ਸ, ੧, ੧:੩ (143) 
ਹੋਰ ਰੂਪ: 
“ਈਤਹਿ ਊਤਹਿ ਘਟਿ ਘਟਿ ਘਟਿ ਘਟਿ ਤੂੰਹੀ ਤੂੰਹੀ ਮੋਹਿਨਾ। ” 
-ਆਸਾ ੫, ੧੪੪, ੧੯੧ (407) 


“ਤੇਰੀ ਵਡਿਆਈ ਤੂਹੈ ਜਾਣਦਾ ਤੁਧੁ ਜੇਵਡੁ ਅਵਰੁ ਨ ਕੋਈ। ” 
-ਬਿਹਾ ੪, ਵਾਰ ੩:੧ (549) 





2113 


“ਤੇਰਾ ਸਬਦੁ ਸਭੁ ਤੂੰਹੈ ਵਰਤਹਿ ਤੂੰ ਆਪੇ ਕਰਹਿ ਸੁ ਹੋਈ। ” 
-ਆਸਾ ੪, ਛੰਤ ੧੦੪, ੩:੪ (448) 
-ਬਿਹਾ ੫, ਛੰਤ ੧, ੧:੫ (542) 


-ਬਿਲਾ ੫, ੬੨, ੧":੨ (816) 


-ਧਨਾ ੫. ੫੮, ੧":੧ (684) 


“ਸਦਾ ਸਾਹਿਬ ਕੈ ਰੰਗਿ ਰਹੈ ਕਬਹੂੰ ਨ ਤੂਟਸਿ ਨੇਹੁ। ” 
-ਸਿਰੀ ੪, ਵਾਰ ਪਸ, ੩, ੧:੨ (84) 
“ਕਬਹੂ ਨ ਤੂਟਸਿ ਰਹਿਆ ਸਮਾਇ। ” (ਪ੍ਰੀਤ ਨਹੀਂ ਟੁਟਦੀ) 
-ਭੈਰ ਨਾਮ, ੭, ੩੩ (1164) 
(2) ਟੁਟਣਾ, ਦੋ ਟੁਕੜੇ ਹੋਣਾ (ਫਿਜੀਕਲ ਬਰੇਕ) ਸਰੀਰਕ ਵਖਰਤਾ 
“ਥਿਰੁ ਭਈ ਤੰਤੀ ਤੂਟਸਿ ਨਾਹੀ ਅਨਹਦ ਕਿੰਗੁਰੀ ਬਾਜੀ। ” 
-ਗਉ ਕਬ, ੫੩, ੩:੨ (335) 


“ਦਰਗਹ ਅੰਦਰਿ ਪਾਈਐ ਤਗੁ ਨ ਤੂਟਸਿ ਪੂਤ। ” 


-ਆਸਾਂ ੧, ਵਾਰ ੧ਪਸ, ੧, ੩:੨ (471) 


“ਤ੍ਰਿਬਿਧਿ ਬੰਧਨ ਤੁਟਹਿ ਗੁਰ ਸਬਦੀ ਗੁਰ ਸਬਦੀ ਮੁਕਤਿ ਕਰਾਵਣਿਆ। ”? 
੍‌੍ -ਮਾਝ ੩, ਅਸ ੩0, ੩:੩ (127) 
(2) ਟੁੱਟਣਾ ਭਾਵ ਖਤਮ ਹੋ ਜਾਣਾ 
“ਨਰਕ ਨਿਵਾਰੈ ਦੁਖੁ ਹਰੈ ਤੂਟਹਿ ਅਨਿਕ ਕਲੇਸ। ”” 
-ਗਉ ੫. ਥਿਤੀ, ੪:੩ (297) 
(1) ਟੁੱਟਦਿਆਂ, ਭਾਵ ਖਤਮ ਹੁੰਦਿਆਂ 
““ਤੂਟਤ ਬਾਰ ਨ ਲਾਗੈ ਤਾ ਕਉ ਜਿਉ ਗਾਗਰਿ ਜਲ ਫੋਰੀ। ” 
-ਸਾਰ ੫, ੯੪, ੧:੨ (1222) 
(2) ਟੁੱਟਦਾ ਭਾਵ ਵੱਖ ਹੁੰਦਾ 
“ਲਾਇ ਪ੍ਰੀਤਿ ਕੀਨ ਆਪਨ ਤੁਟਤ ਨਾਹੀ ਜੋਰੁ। ” (ਜੋੜ ਨਹੀ ਟੁਟਦਾ) 
੍‌ -ਕਾਨ ੫, ੪੮, ੧:੧ (1307) 
ਟੁੱਟ ਜਾਂਦੇ ਹਨ, ਭਾਵ ਖਤਮ ਹੋ ਜਾਂਦੇ ਹਨ 
“ਪੁਤ੍ਰ ਮਿਤ੍ਰ ਬਿਲਾਸ ਬਨਿਤਾ ਤੂਟਤੇ ਏ ਨੇਹ। ” 
-ਮਾਰੂ ੫, ੨੫, ੧੦੨ (1006) 


(1) ਮੁਕਿਆਂ ਖਤਮ ਹੋਇਆ, ਮੁਕਤ ਹੋਇਆ 





2114 


“ਕਿਲਿ ਬਿਧਿ ਆਵਣੁ ਜਾਵਣੁ ਤੁਟਾ। ? 
ਹੁ -ਮਾਝ ੫, ਅਸ ੩੬, ੨੨ (131) 
“ਮੋਹ ਰਹਤ ਬਿਕਾਰ ਥਾਕੇ ਪੰਚ ਤੇ ਸੰਗੁ ਤੁਟਾ। ” (ਛੁੱਟ ਗਿਆ, ਮੁੱਕ ਗਿਆ) 
੍‌੍ -ਵਡ ੫, ਛੰਤ ੨, ੩:੫ (578) 
“ਫਾਥੀ ਮਛੁਲੀ ਕਾ ਜਾਲਾ ਤੁਟਾ। ” (ਜਾਲ ਟੁੱਟ ਗਿਆ, ਖੁਲ ਗਿਆ।) 
੍‌੍ -ਰਾਮ ੫, ੫0, ੨੪ (898) 
(2) ਟੁਟਿਆਂ, ਦੋ ਟੁਕੜੇ ਹੋ ਗਿਆ, ਵੇਖੋ _ਤੁਟਸਿ (2) 
“ਤਾਗਾ ਤੁਟਾ ਗਗਨੁ ਬਿਨਸਿ ਗਇਆ ਤੇਰਾ ਬੋਲਤੁ ਕਹਾ ਸਮਾਈ। ”” 
ਰਹ -ਗਉ ਕਬ, ੫੨, ੧":੧ (334) 


“ਕਟੀ ਨ ਕਟੈ ਤੂਟਿ ਨਹ ਜਾਈ। ” 


-ਗਉ ਕਬ, ੩0, ੨:੧ (329) 
“ਤੁਟਿ ਜਾਇਗੋ ਸੁਤਿ ਬਾਪੁਰੇ ਫਿਰਿ ਪਾਛੇ ਪਛੁਤੋਹੀ। ”” 
੍‌੍ ੍‌੍ -ਸੋਰ ੫, ੪, ੩:੨ (609) 
(2) ਮੁੱਕ ਗਈ, ਖਤਮ ਹੋ ਗਈ 
“ਗੁਰ ਪ੍ਰਸਾਦੀ ਪ੍ਰਭੁ ਧਿਆਇਆ ਗਈ ਸੰਕਾ ਤੁਟਿ। ” 
ਰਹ -ਗੂਜ ੫, ੨੯, ੧:੧ (502) 


(1) ਮੁਕ ਗਈ, ਖਤਮ ਹੋ ਗਈ 
“ਸੇ ਮੁਕਤ ਸੇ ਮੁਕਤੁ ਭਏ ਜਿਨ ਹਰਿ ਧਿਆਇਆ ਜੀ ਤਿਨ ਤੂਟੀ ਜਮ ਕੀ 
ਫਾਸੀ। ” 
-ਆਸਾ ੪, ਸੋਪੁ ੧, ੩:੨ (11) 
“ਜਗ ਸਿਉ ਤੁਟੀ ਝੂਠ ਪਰੀਤਿ । ”” 
ਮਾ -ਬਸੰ ੧, ਅਸ ੧, ੧:੪ (1187) 
(2) ਟੁੱਟੀ ਹੋਈ 
“ਗੁਰਿ ਤੂਟੀ ਲੈ ਜੋਰੀ। ” 
-ਗਉਂ ੫, ੧੫੬”, ੨:੨ (213) 
“ਧਰ ਤੂਟੀ ਗਾਡੋ ਸਿਰ ਭਾਰਿ। ” (ਧੁਰਾ ਭੱਜ/ਟੁੱਟ ਗਿਆ) 
-ਰਾਮ ੧, ੧੧, ੨:੩ (879) 
(3) ਟੁੱਟ ਗਈ, ਗਿਰ ਗਈ, ਢਹਿ ਗਈ 
“ਗੁਰ ਮਿਲਿ ਜੀਤਾ ਹਰਿ ਹਰਿ ਕੀਤਾ ਤੂਟੀ ਭੀਤਾ ਭਰਮ ਗੜਾ। ”” 
-ਆਸਾਂ ੫, ਛੰਤ ੧, ੪:੩ (453) 
“ਬਸਤਾ ਤੂਟੀ ਝੁੰਪੜੀ ਚੀਰ ਸ਼ਭਿ ਛਿੰਨਾ। ” (ਡਿੱਗੀ /ਟੁੱਟੀ ਹੋਈ) 
-ਜੈਤ ੫, ਵਾਰ ੭:੧ (707) 


(1) ਟੁੱਟ ਗਏ 
“ਨਾਇ ਵਿਸਰਿਐ ਧ੍ਰਿਗੁ ਜੀਵਣਾ ਤੂਟੇ ਕਚ ਧਾਗੇ । ” 
-ਗਉ ੫. ਵਾਰ ੧੬:੪ (322) 
“ਬੰਧਨ ਤੂਟੇ ਇਕੁ ਨਾਮੁ ਵਸਾਮੰ। ” 
-ਬਿਲਾ ੧, ਅਸ ੧, ੭:੪ (831) 





2115 


“ਦੇਵ ਕਰਹੁ ਦਇਆ ਮੋਹਿ ਮਾਰਗਿ ਲਾਵਹੁ ਜਿਤੁ ਭੈ ਬੰਧਨ ਤੁਟੈ । ” 
-ਆਸਾ ਕਬ, ੧, ੧":੧ (475) 
(2) ਮੁਕ ਜਾਏ, ਖਤਮ ਹੋ ਗਏ 
“ਤੁਟੇ ਮਾਇਆ ਮੋਹ ਪਿਆਰ। ” 
੍‌੍ -ਭੈਰ ੫, ੪੪, ੩:੨ (1148) 
“ਲੋਭ ਮੋਹ ਤੂਟੇ ਭੂਮ ਸੰਗਾ। ” 
੍‌੍ -ਸਾਰ ੫, ੧੪, ੩:੨ (1206) 


-ਮਾਝ ੫. ੩੮, ੨੯੧ (105) 
“ਸਤਿਗੁਰੁ ਭੇਟੈ ਤਾ ਸਹਸਾ ਤੂਟੈ ਧਾਵਤੁ ਵਰਜਿ ਰਹਾਈਐ। ”” 
-ਸੂਹੀ ੧, ੮, ੩੧ (730) 


“ਹਰਿ ਰਸੁ ਮੀਠਾ ਮਨ ਮਹਿ ਵੂਠਾ ਸਤਿਗੁਰੁ ਤੂਠਾ ਸਹਜੁ ਭਇਆ। ” 
-ਆਸਾਂ ੫, ਛੰਤ ੧, ੧:੩ (452) 
ਹੋਰ ਰੂਪ: 
ਤੂਠੇ- 
“ਸਭਿ ਸੁਖ ਪਾਏ ਸਤਿਗੁਰ ਤੂਠੇ। ” (ਕ੍ਰਿਪਾਲ ਹੋਇਆ) 
-ਬਿਲਾ ੫, ੨, ੩:੩ (801) 


-ਸਿਰੀ ੫, ੭੫, ੩੨ (44) 


“ਕਬੀਰ ਧਰਤੀ ਅਰੁ ਆਕਾਸ ਮਹਿ ਦੁਇ ਤੂੰਬਰੀ ਅਬਧ। ” 
-ਸਲੋ ਕਬ, ੨0੨੪੧ (1375) 
(ਪ੍ਰੋ. ਸਾਹਿਬ ਸਿੰਘ ਪਦਛੇਦ “ਤੂੰ ਬਰੀ” ਕਰਕੇ ਅਰਥ ਕਰਦੇ ਹਨ “ਤੂੰ ਬੜੀ”) 


“ਜਿਨ੍ਹਾ 'ਵੇਲਿ ਨ ਤੂੰਬੜੀ ਮਾਇਆ ਠਗੇ ਠਗਿ।” 
-ਸਲੋ ੩, ੬੩ (1413) 


ਕਦੂ ਜਾਤ ਦਾ ਇਕ ਫਲ ਜਿਸ ਤੋ ਕਈ ਤਰ੍ਹਾਂ ਦੇ ਤਾਰਦਾਰ ਸਾਜ਼ ਬਣਦੇ ਹਨ। 
“ਮਨੁ ਪਵਨੁ ਦੁਇ ਤੂੰਬਾ ਕਰੀ ਹੈ ਜੁਗ ਜੁਗ ਸਾਰਦ ਸਾਜੀ। ” 
-ਗਉ ਕਬ, ੫੩, ੩:੧ (334) 


ਕਦੂ ਜਾਤ ਦਾ ਫਲ, ਵੇਖੋ ਤੂੰਬ” 





2116 


“ਪਲਕ ਦ੍ਰਿਸਟਿ ਦੇਖਿ ਭੂਲੋ ਆਕ ਨੀਮ ਕੋ ਤੂੰਮਰੁ । ” 
-ਆਸਾ ੫, ੧੨੭, ੨੯੧ (403) 
ਤੂੰਬੀ, ਕਦੂ ਜਾਤ ਦਾ ਇਕ ਕੋੜਾ ਫਲ 
“ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ। ” 
-ਸੂਹੀ ੩, ਵਾਰ ੧੨ਸ, ੧, ੨:੩ (789) 


-ਗਉ ਕਬ, ਥਿਤੀ ੧੩:੨ (344) 
“ਇਹੁ ਮਨੁ ਨਾਚੈ ਸਤਿਗੁਰ ਆਗੈ ਅਨਹਦ ਸਬਦ ਧੁਨਿ ਤੂਰ ਵਜਈਆ” (ਭਾਵ 


-ਬਿਲਾ ੪, ਅਸ ੩, ੫:੧ (835) 


-ਗਉ ੧, ੧੬, ੨:੨ (228) 
“ਸੁਂਤਿ ਸਹਜ ਆਨੰਦ ਨਾਮੁ ਜਪਿ ਵਾਜੇ ਅਨਹਦ ਤੂਰਾ। ” (ਵਾਜੇ) 
-ਸੋਰ ੫, ੩੬, ੧":੨ (618) 


-ਸਿਰੀ ੧, ੧੫, ੧੨ (19) 


-ਗਉ ੫. ਬਾਅ ੩੬:੮ (258) 


-ਗੋਡ ਕਬ, ੨, ੨੧ (870) 


“ਤਿਸ ਤੇ ਭਾਰੁ ਤਲੈ ਕਵਣੁ ਜੋਰੁ । ? 
-ਜਪੁ ੧, ੧੬:੧੨ (3) 
(2) ਤੋਂ 
“ਤਿਸ ਤੇ ਹੋਏ ਲਖ ਦਰਿਆਉ। ” 
-ਜਪੁ ੧, ੧੬:੨੧ (3) 
“ਗੁਰ ਤੇ ਬਾਹਰਿ ਕਿਛੁ ਨਹੀ ਗੁਰ ਕੀਤਾ ਲੋੜੇ ਸੁ ਹੋਇ। ” (ਤੋ) 
-ਸਿਰੀ ੫, ੯੯, ੨:੪ (52) 
“ਤਨੁ ਹੈਮੰਚਲਿ ਗਾਲੀਐ ਭੀ ਮਨੁ ਤੇ ਰੋਗੁ ਨ ਜਾਇ। ” (ਤੋ) 
-ਸਿਰੀ ੧, ਅਸ ੧੪, ੩੨ (62) 
“ਜਬ ਤੇ ਸਾਧੂ ਸੰਗਤਿ ਪਾਏ। ” 





2117 


-ਮਾਝ ੫, ੨੪, ੪:੧ (101) 
(3) ਦੁਆਰਾ, ਰਾਹੀ' 
“ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਇ ਵਾਸਾ। ”” 
(ਸਦਕਾ) _ 
-ਧਨਾ ੧, ਸਹ ੩, ੪੨ (13) 
“ਜਾ ਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ। ” (ਗੁਰੂ ਦੀ ਰਾਹੀ', 
ਗੁਰੂ ਤੋ” ਗੁਰੂ ਦੁਆਰਾ) 
-ਗਉ ੫. ਸੋਹ ੫, ੩:੧ (13) 
“ਗੁਰ ਤੇ ਨਿਰਮਲੁ ਜਾਣੀਐ ਨਿਰਮਲ ਦੇਹ ਸਰੀਰੁ । (ਦੁਆਰਾ, ਰਾਹੀ) 
-ਸਿਰੀ ੧, ਅਸ ੭, ੧:੧ (57) 


“ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ। ”” 
-ਜਪੁ ੧, ੩੮ਸ:੬ (8) 
(5) ਓਹ 
“(ਖਸਮੁ ਵਿਸਾਰਹਿ ਤੇ ਕਮਜਾਤਿ। ” 
-ਆਸਾ ੧, ਸੋਦ ੩, ੪:੩ (10) 
(6) “ਅਤੇ” ਦਾ ਸੰਖੇਪ 
“ਖਟੁ ਕਰਮਾ ਤੇ ਦੁਗੁਣੇ ਪੂਜਾ ਕਰਤਾ ਨਾਇ। ”” 
-ਸਿਰੀ ੫, ੨੬, ੫:੩ (70) 


-ਗਉ ੫. ਬਾਅ ੪:੨ (251) 


“ਜਿਹ ਬਿਧਿ ਕਤਹੂ ਨ ਛੂਟੀਐ ਸਾਕਤ ਤੇਊ ਕਮਾਹਿ। ” 
-ਗਉ ੫. ਬਾਅ ੯੨ (252) 


(3) ਇਹੋ ਜਿਹੇ 
“ਚਰਨ ਬਧਿਕ ਜਨ ਤੇਊ ਮੁਕਤਿ ਭਏ । ”” 

-ਗਉ ਨਾਮ, ੧, ੧੨ (345) 
“ਜਪ ਹੀਨ ਤਪ ਹੀਨ ਕੁਲਹੀਨ ਕ੍ਰਮ ਹੀਨ ਨਾਮੇ ਕੇ ਸੁਆਮੀ ਤੇਊ ਤਰੇ । ” 

-ਗਉ ਨਾਮ, ੧, ੨੨ (345) 
(4) ਉਹ ਵੀ 
“ਤੇਉ ਉਤਰਿ ਪਾਰਿ ਪਰੇ ਰਾਮ ਨਾਮ ਲੀਨੇ । ”” 

-ਧਨਾ ਕਬ, ੫, ੨:੨ (692) 


-ਗਉ ੫, ੧੩੭, ੪:੧ (193) 





2118 


-ਗਉ ੫. ਬਾਅ ੪0:੮ (258) 
ਹੋਰ ਰੂਪ: 
ਤੇ'ਹ- 
“ਆਨ ਉਪਾਵ ਨ ਜੀਵਤ ਮੀਨਾ ਬਿਨੁ ਜਲ ਮਰਨਾ ਤੇ'ਹ। ” (ਉਸ ਨੇ) 
-ਜੈਤ ੫, ੧0, ੧੨ (702) 
(2) ਤਿਨ੍ਹਾਂ 
“ਚਰਨ ਕਮਲ ਬੋਹਿਥ ਭਏ ਲਗਿ ਸਾਗਰੁ ਤਰਿਓ ਤੇਹ। ” (ਤੇਹ ਲਗਿ ਤਿਨਾਂ ਨਾਲ 
ਲੱਗ ਕੇ। 
-ਆਸਾ ੧, ਅਸ ੨, ੬੧੧ (431) 
(“ਮਹਾਨਕੋਸ਼” ਅਰਥ “ਤਿਸ ਕਰਕੇ ਕਰਦਾ ਹੈ) 
(3) ਉਹ 
“ਜੇਹ ਰਸਨ ਚਾਖਿਓ ਤੇਹ ਜਨ ਤ੍ਰਿਪਤਿ ਅਘਾਏ। ” 
-ਸਮੁ ੫, ੬:੪ (1386) 


“ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ । ' (ਭਾਵ ਅਹੰ ਤਿਆਗ) 
-ਸੋਰ ੪, ਵਾਰ ੧੧ਸ, ੩, ੧:੨ (646) 


“ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ।” 


-ਜਪੁ ੧, ੭੭ (2) 


(1) ਉਹ 
“ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੁਡਹਿ ਤੇਹਿ। ” 
-ਸੋਰ ੧, ਅਸ ੪, ੬:੨ (637) 
(2) ਤਿਸ ਲਈ, ਇਸ ਕਾਰਨ ਲਈ 
“ਜੇ ਲੋੜਹਿ ਵਰੁ ਕਾਮਣੀ ਸਤਿਗੁਰੁ ਸੇਵਹਿ ਤੇਹਿ। ” 
-ਰਾਮ ੧, ਓਅੰ ੪0:੪ (935) 
(“ਮਹਾਨਕੋਸ਼” ਅਰਥ ਸਨੇਹ, ਮੁਹਬਤ ਕਰਦਾ ਹੈ; ਦਰਪਣ ਤੇ ਪਦ ਨਿਛੇਦ ਸੇਵ 
“ਹਿਤੇਹਿ” ਕਰਕੇ ਅਰਥ ਕੀਤਾ ਹੈ “ਸਨੇਹ” ਪਿਆਰ ਨਾਲ; ਨਿਰਕੈ ਅਰਥ “ਉਸ 
ਨੂੰ ” ਕਰਦਾ ਹੈ) 
(3) ਉਨ੍ਹਾਂ ਤੋਂ 
“ਪਾਰਬ੍ਰਹਮ ਕਾ ਅੰਤੁ ਨ ਤੇਹਿ। ” 
-ਸਾਰ ੫, ਅਸ ੨, ੭:੪ (1236) 
ਉਹੋ ਜੇਹੀ, ਤੈਸੀ 
“ਜੇਹੀ ਵਾਸਨਾ ਪਾਏ ਤੇਹੀ ਵਰਤੈ ਵਾਸੂ ਵਾਸੁ ਜਣਾਵਣਿਆ। ” 
-ਮਾਝ ੩, ਅਸ ੪, ੬੨ (118) 
“ਮੈਲੁ ਨ ਉਤੰਰੈ ਸੁਧੁ ਨ ਤੇਹੀ। ” (ਉਹੋ ਜੇਹੀ) 
-ਗਉ ੫, ੧੬੯, ੨੨ (200) 





2119 


(“ਮਹਾਨਕੋਸ਼” ਅਰਥ ਤਿਸ ਸੇ, ਉਸ ਤੋ ਅਤੇ “ਦਰਪਣ” ਉਸ ਤਰੀਕੇ ਨਾਲ 
ਕਰਦੇ ਹਨ) 
ਹੋਰ ਰੂਪ: 
ਤੇਹੇ- 
“ਜੇਹਾ ਤੂੰ ਹੁਕਮੁ ਕਰਹਿ ਤੇਹੇ ਕੋ ਕਰਮ ਕਮਾਵੈ ਜੇਹਾ ਤੁਧੁ ਧੁਰਿ ਲਿਖਿ ਪਾਇਆ। ” 
(ਉਹੋ ਜਿਹੇ) 

-ਸੂਹੀ ੪, ੧੫, ੨੨ (736) 
ਤੇਹੈ- 
“ਜੇਹੀ ਸੁਰਤਿ ਤੇਹੈ ਰਾਹਿ ਜਾਇ। ” (ਉਹੋ ਜਿਹੇ) 

-ਧਨਾ ੧, ੬, ੩:੪ (662) 


“ਜੇਹਾ ਸਤਗੁਰੁ ਕਰਿ ਜਾਣਿਆ ਤੇਹੋ ਜੇਹਾ ਸੁਖੁ ਹੋਇ। ” 

-ਸਿਰੀ ੩, ੪੪, ੪2੧ (30) 
(2) ਉਹੋ ਜਿਹਾ, ਉਸੇ ਤਰ੍ਹਾਂ ਦਾ 
“ਜੇਹਾ ਡਿਠਾ ਮੈ ਤੇਹੋ ਕਹਿਆ। ” 

-ਮਾਝ ੫, ੧0, ੪:੧ (97) 


“ਜਾ ਤੁਧੁ ਭਾਵੈ ਤੇਗ ਵਗਾਵਹਿ ਸਿਰ ਮੁੰਡੀ ਕਟਿ ਜਾਵਹਿ। ? 
-ਮਾਝ ੧, ਵਾਰ ੧੫ਸ, ੧, ੧:੫ (145) 
ਤਲਵਾਰ ਬੰਨਣ ਵਾਲਾ, ਤਲਵਾਰਧਾਰੀ (ਮਹਾਨਕੋਸ਼) ਗਾਤਰਾ (ਦਰਪਣ ਨਿਰੜੈ) 
““ਤਰਕਸ ਤੀਰ ਕਮਾਣ ਸਾਂਗ ਤੇਗਬੰਦ ਗੁਣ ਧਾਤੁ । ”” 
-ਸਿਰੀ ੧, ੭, ੩੯੨ (16) 


“ਹਸਤਿ ਰਥ ਅਸੂ ਪਵਨ ਤੇਜ ਧਣੀ ਭੂਮਨ ਚਤੁਰਾਂਗਾ। ” 
-ਜੈਤ ੫, ੧, ੩੧ (700) 


(2) ਪ੍ਰਕਾਸ਼, ਜੋਤ 
“ਆਪੁ ਆਪ ਤੇ ਜਾਨਿਆ ਤੇਜ ਤੇਜੁ ਸਮਾਨਾ। ? 
-ਬਿਲਾ ਕਬ, ੧੧, ੩:੧ (857) 
“ਨਾਮੁ ਨਿਧਾਨੁ ਧਿਆਨ ਅੰਤਰਗਤਿ ਤੇਜ ਪੁੰਜ ਤਿਹੁ ਲੋਗ ਪ੍ਰਗਾਸੇ। ” (ਪ੍ਰਕਾਸ਼) 
-ਸਵ ੪, ਮਥੁ ੬੧ (1404) 


“ਦੇਹ ਤੇਜਣਿ ਜੀ ਰਾਮਿ ਉਪਾਈਆ ਰਾਮ। ” 
-ਵਡ ੪, ਘੋੜੀ ੧, ੧:੧ (575) 


-ਵਡ ੪, ਘੋੜੀ ੧, ੪:੧ (575) 





2120 


“ਤੇਜਨ ਮਹਿ ਤੇਜਵੰਸੀ ਕਹੀਅਹਿ ਰਸੀਅਨ ਮਹਿ ਰਾਤਾ। ”” 
-ਗੂਜ ੫, ਅਸ ੧, ੨:੨ (507) 


-ਵਡ ੪, ਘੋੜੀ ੨, ੧:੧ (576) 


“ਤੇਜਨ ਮਹਿ ਤੇਜਵੰਸੀ ਕਹੀਅਹਿ ਰਸੀਅਨ ਮਹਿ ਰਾਤਾ। ” 
-ਗੂਜ ੫, ਅਸ ੧, ੨:੨ (507) 


“ਤਰੁਣ ਤੇਜੁ ਪਰ ਤ੍ਰਿਅ ਮੁਖੁ ਜੋਹਹਿ ਸਰੁ ਅਪਸਰੁ ਨ ਪਛਾਣਿਆ। ” (ਭਾਵ ਜੋਸ਼) 
-ਸਿਰੀ ਬੇਣੀ ੧, ੩:੧ (93) 
“ਸੰਤ ਕੈ ਦੂਖਨਿ ਤੇਜੁ ਸਭੁ ਜਾਇ” (ਤੇਜ਼ ਪ੍ਰਤਾਪ) 
-ਗਉ ੫. ਸੁਖ ੧੩, ੨:੭ (279) 
“ਸਾਖੀ ਸਬਦੁ ਸੁਰਤਿ ਨਹੀ ਉਪਜੈ ਖਿੰਚਿ ਤੇਜੁ ਸਭੁ ਲੀਨ੍ਾ। ” (ਸੱਤਾ) 
-ਆਸਾ ਕਬ, ੧੮, ੨੨ (480) 
(2) ਅਗਨ 
“ਅਪੁ ਤੇਜੁ ਬਾਇ ਪ੍ਰਿਥਮੀ ਆਕਾਸਾ। ”” 
-ਗਉ ਕਬ, ੧੮, ੪:੧ (327) 
(3) (ਸੰ.) ਜੋਤ 
“ਆਪੁ ਆਪ ਤੇ ਜਾਨਿਆ ਤੇਜ ਤੇਜੁ ਸਮਾਨਾ। ? 
-ਬਿਲਾ ਕਬ, ੧੧, ੩:੧ (857) 
(4) ਪ੍ਰਤਾਪ 
“ਮਾਣੁ ਮਹਤਾ ਤੇਜੁ ਆਪਣਾ ਆਪਿ ਜਰਿ। ? 
-ਰਾਮ ੫. ਵਾਰ ੧੮੬ (965) 
(5) ਤਪੇ ਗੁਣ, ਕ੍ਰੋਧ 
“ਤੀਰਥਿ ਤੇਜੁ ਨਿਵਾਰਿ ਨ ਨਾਤੇ ਹਰਿ ਕਾ ਨਾਮੁ ਨ ਭਾਇਆ। ” 
-ਮਲਾ ੧, ੩, ੨੧੧ (1255) 
(6) ਪ੍ਰਕਾਸ਼ 
“ਪ੍ਰਗਟ ਜੋਤਿ ਜਗਮਗੈ ਤੇਜੁ ਭੂਅ ਮੰਡਲਿ ਛਾਯਉ। ” 
-ਸਵ ੫, ਮਥੁ ੨:੩ (1408) 


_੧ਭਲਉ ਪ੍ਸਿਧੁ ਤੇਜੋ ਤਨੌ ਕਲ ਜੋੜਿ ਕਰ ਧਾ ਇਅਓ। ” 


-ਸਵ ੩, ੫:੫ (1393) 


“ਹੋਆ ਸਾਧੂ ਸੰਗੁ ਫਿਰਿ ਦੂਖ ਨ ਤੇਟਿਆ।” 
-ਗੂਜ ੫, ਵਾਰ ੧0:੨ (520) 





2121 


-ਪ੍ਰਭਾ ੫, ੧੩, ੨੨ (1341) 


-ਆਸਾ ੫. ਛੰਤ ੫, ੪੯੧ (456) 


(1) ਉਤਨਾ ਹੀ, ਉਹ ਸਾਰਾ ਹੀ 
“ਜੇਤਾ ਕੀਤਾ ਤੇਤਾ ਨਾਉ। ” 
-ਜਪੁ ੧, ੧੯:੧0 (4) 
“ਜੇਤਾ ਬੋਲਣੁ ਤੇਤਾ ਗਿਆਨੈ । ”” 
-ਗਉ ੫, ਅਸ ੩, ੨੨ (236) 
ਹੋਰ ਰੂਪ: 
ਤੇਤੀ- 
“ਜੇਤੀ ਹੈ ਤੇਤੀ ਕਿਹੁ ਨਾਹੀ” (ਉਤਨੀ ਹੀ/ਉਹ ਸਾਰੀ ਹੀ) 
-ਗਉ ੧, ਅਸ ੧੩, ੭:੧ (226) 
(2) ਮੰਨੇ ਜਾਣੇ ਚਹੁੰ ਯੁੱਗਾਂ ਵਿਚੋ ਇਕ ਦਾ ਨਾਂ 
“ਸਤਜੁਗਿ ਸਤੁ ਤੇਤਾ ਜਗੀ ਦੁਆਪਰਿ ਪੂਜਾਚਾਰ। ”” 
-ਗਉ ਰਵਿ, ਅਸ ੧, ੧:੨ (346) 
“ਤੇਤਾ ਜੁਗੁ ਆਇਆ ਅੰਤਰਿ ਜੋਰੁ ਪਾਇਆ ਜਤੁ ਸੰਜਮ ਕਰਮ ਕਮਾਇ ਜੀਉ। ” 
-ਆਸਾ ੪, ਛੰਤ ੧੧, ੨੧ (445) 


ਤੀਹ ਉਪਰ ਤਿੰਨ, ਗਿਣਤੀ ਦੀ ਇਕ ਇਕਾਈ 
“ਕੋਟਿ ਤੇਤੀਸ ਸੇਵਕਾ ਸਿਧ ਸਾਧਿਕ ਦਰਿ ਖਰਿਆ। ? 
-ਸਿਰੀ ੫, ੭੨, ੪੧ (42) 


-ਭੈਰ ਕਬ, ਅਸ ੨, ੨:੨ (1163) 


“ਕੋਟਿ ਤੇਤੀਸਾ ਖੋਜਹਿ ਤਾ ਕਉ ਗੁਰ ਮਿਲਿ ਹਿਰਦੈ ਗਾਵਣਿਆ। ” 
-ਮਾਝ ੫, ਅਸ ੩੫, ੨੩ (130) 


“ਜੇਤੇ ਥਾਨ ਥਨੰਤਰਾ ਤੇਤੇ ਭਵਿ ਆਇਆ। ”? 
-ਸਿਰੀ ੫, ੭੨, ੨੧ (42) 


-ਆਸਾ ੧, ਵਾਰ ੯ਸ, ੧, ੨੨ (467) 





ਨ. ਇੰ. 


“ਹਰਿ ਕੇ ਸੰਤ ਮਿਲਹਿ ਮਨ ਪ੍ਰੀਤਮ ਕਟਿ ਦੇਵਉ ਹੀਅਰਾ ਤੇਨ। ” 
-ਕਾਨ ੪, ੨, ੨:੧ (1295) 
(2) ਉਸੇ ਹੀ 
“ਜੇਨ ਕਲਾ ਮਾਤ ਗਰਭ ਪ੍ਰਤਿਪਾਲੰ ਨਹ ਛੇਦੰਤ ਜਠਰ ਰੋਗਣਹ । ”” 
“ਤੇਨ ਕਲਾ ਅਸਥੰਭੰ ਸਰੋਵਰੰ ਨਾਨਕ ਨਹ ਛਿਜੰਤਿ ਤਰੰਗ ਤੋਯਣਹ । ”” 
-ਸਸ ੫. ੫੩:੩੪ (1359) 


“ਮੇਰ ਤੇਰ ਜਬ ਇਨਹਿ ਚੁਕਾਈ । ” 
-ਗਉ ੫. ਅਸ ੧, ੨:੩ (235) 


“ਸੈ ਆਧਾਰੁ ਤੇਰਾ ਤੂ ਖਸਮ ਮੇਰਾ ਮੈ ਤਾਣੁ ਤਕੀਆ ਤੇਰਓ। ” 
-ਬਿਲਾ ੧, ਛੰਤ ੨, ੪:੫ (844) 


-ਬਿਲਾ ੧, ਥਿਤੀ ੧੭:੧ (840) 


“ਤੇਰਸਿ ਤੇਰਹ ਅਗਮ ਬਖਾਣਿ। ” (ਇਹ 13 ਅਗਮ ਹਨ-4 ਵੇਦ 6 ਵੇਦਾਂਗ 
ਸਿੰਮਿਤੀ ਪੁਰਾਣ ਤੇ ਤੰਤਰ ਸ਼ਾਸਤਰ 
-ਗਉ ਕਬ, ਥਿਤੀ ੧੪:੧ (344) 


“ਜਨ ਨਾਨਕ ਬਲਿ ਬਲਿ ਸਦ ਬਲਿ ਜਾਈਐ ਤੇਰਾ ਅੰਤੁ ਨ ਪਾਰਾਵਰਿਆ। ”” 
-ਗੂਜ ੫, ਸੋਦ ੫, ੪:੨ (10) 
“ਜੀਅ ਜੰਤ ਸਭਿ ਤੇਰਾ ਖੇਲੁ । ? 


-ਆਸਾ ੪, ਸੋਪੁ ੨, ੨:੩ (11) 


“ਤੇਰਿਆ ਭਗਤਾ ਰਿਦੈ ਸਮਾਨੀਆ। ? 
-ਸਿਰੀ ੧, ਅਸ ੨੮, ੧੨੨ (72) 


'<ਣੇਰਿ ਭਿ ਦਾਤਿ ਤੇਰੀ ਦਾਤਾਰ। ” 


-ਜਪੁ ੧, ੨੫੧੯ (5) 
“ਡੀ ਤੇਰੀ ਕੀਮਤਿ ਨ ਪੰਵੈ ਹਉ ਕੇਵਡੁ ਆਖਾ ਨਾਉ। ”” 
-ਸਿਰੀ ੧, ੨, ੧:੩ (14) 
ਹੋਰ ਰੂਪ: 
ਤੇਰੀਆ- 
“ਕੇਤੀਆਂ ਤੇਰੀਆ ਕੁਦਰਤੀ ਕੇਵਡ ਤੇਰੀ ਦਾਤਿ । ”” 
-ਸਿਰੀ ੧, ੧0, ੩:੧ (18) 





2123 


ਤੇਰੀਐ- 
“ਕਾਰਣ ਕਰਣ ਕਰੀਮ ਕੁਦਰਤਿ ਤੇਰੀਐ । ”” 
-ਰਾਮ ੫. ਵਾਰ ੧੬:੮ (964) 


-ਸਿਰੀ ੧, ੧0, ੩:੨ (18) 


-ਸਿਰੀ ੧, ੧0, ੧2੧ (17) 


“ਤੇਰੋ ਰੂਪੁ ਸਗਲ ਦੇਖਿ ਮੋਹੀ। ” 


-ਗਉ ੫, ੧੨੯, ੧":੨ (207) 
(ਸੰ.)ਤਿਲਾਂ ਦੀ ਚਿਕਨਾਈ ਕਿਉਕਿ ਸਭ ਤੋ ਪਹਿਲਾਂ ਤਿਲਾਂ ਤੋ' ਤੇਲ ਕੱਢਿਆ ਮੰਨਿਆ 
ਜਾਂਦਾ ਹੈ, ਇਸ ਲਈ ਇਸ ਦਾ ਨਾਂ “ਤੇਲ” ਪੈ ਗਿਆ। 
“ਬਿਨੁ ਤੇਲ ਦੀਵਾ ਕਿਉ ਜਲੈ। ”” 
-ਸਿਰੀ ੧, ੩੩, ੧":੧ (25) 


“ਭੁਮਤ ਫਿਰਤ ਤੇਲਕ ਕੇ ਕਪਿ ਜਿਉ ਗਤਿ ਬਿਨੁ ਰੈਨਿ ਬਿਹਈ ਹੈ। ”” 
-ਗੂਜ ਕਬ, ੧, ੪:੧ (524) 


-ਰਾਮ ੧੧੨੫ (1430) 


“ਓਹੁ ਤੇਲੀ ਸੰਦਾ ਬਲਦੁ ਕਰਿ ਨਿਤ ਭਲਕੇ ਉਠਿ ਪ੍ਰਭਿ ਜੋਇਆ। ” 
-ਗਉ ੪, ਵਾਰ ੧੬ਸ, ੪, ੧:੫ (309) 


-ਸਿਰੀ ੧, ੩੩, ੩:੧ (25) 
“ਦੀਪਕ ਰਸ ਤੇਲੋ ਧਨ ਪਿਰ ਮੇਲੋ ਧਨ ਓਮਾਹੈ ਸਰਸੀ। ” 
-ਤੁਖਾ ੧, ਬਾਰਾ ੧੨:੩ (1109) 


“ਜੇਵਡੁ ਆਪਿ ਤੇਵਡ ਤੇਰੀ ਦਾਤਿ। ” 





2124 


-ਆਸਾਂ ੧, ਸੋਦ ੩, ੪:੧ (9) 
“ਜੇਵਡੁ ਸਾਹਿਬੁ ਤੇਵਡ ਦਾਤੀ ਦੇ ਦੇ ਕਰਹਿ ਰਜਾਈ। ”” 
-ਮਾਝ ੧, ਵਾਰ ੧੯ਸ, ੧, ੧:੬ (147) 


-ਜਪੁ ੧, ੨੬:੨੩ (6) 


-ਭੈਰ ਕਬ, ੧੭, ੧":੨ (1161) 


“ਜਿਉ ਸਾਹਿਬ ਨਾਲਿ ਨ ਹਾਰੀਐ ਤੇਵੇਹਾ ਪਾਸਾ ਢਾਲੀਐ। ” 
-ਆਸਾ ੧, ਵਾਰ ੨੧੪ (474) 
ਹੋਰ ਰੂਪ: 
ਤੇਵੇਹੇ- 
“ਜੇਵੇਹੇ ਕਰਮ ਕਮਾਵਦਾ ਤੇਵੇਹੇ ਫਲਤੇ । ”” 
-ਗਉ ੪, ਵਾਰ ੩੦:੪ (317) 


_“ਧੰਨਿ ਤੇਂਵੈ ਮੁਨਿ ਜਨ ਜਿਨ ਧਿਆਇਓ ਹਰਿ ਪ੍ਰਭੁ ਮੇਰਾ। ” 
-ਧਨਾ ਨਾਮ, ੫, ੧:੨ (694) 


-ਆਸਾ ੧, ਵਾਰ ੧੬ਸ, ੧, ੨੯ (471) 


-ਜਪੁ ੧, ੨੬:੧੪ (6) 
“ਜੇਤਾ ਉਡਹਿ ਦੁਖ ਘਣੇ ਨਿਤ ਦਾਝਹਿ ਤੈ ਬਿਲਲਾਹਿ। ” 
-ਸਿਰੀ ੩, ਅਸ ੨0, ੨੨ (66) 
(2) ਤੋੱ 
“ਮਨਮੁਖ ਗੁਣ ਤੈ ਬਾਹਰੇ ਬਿਨੁ ਨਾਂਵੈ ਮਰਦੇ ਝੂਰਿ। ? 
੍‌੍ -ਸਿਰੀ ੩, ੩੭, ੨:੪ (27) 
(3) ਤਿਸ ਨੂੰ, ਉਸ ਨੂੰ 
“ਸਭ ਨਦਰੀ ਅੰਦਰਿ ਵੇਖਦਾ ਜੈ ਭਾਵੈ ਤੈ ਦੇਇ। ”? 
-ਸਿਰੀ ੩, ੫੭, ੨:੩ (36) 
“ਵਡੇ ਹਥਿ ਵਡਿਆਈਆ ਜੈ ਭਾਵੈ ਤੈ ਦੇਇ। ”” 
-ਸਿਰੀ ੧, ਅਸ ੧, ੬੨ (53) 





2125 


(4) ਤੂੰ 
“ਆਨ ਰਸਾ ਜੇਤੇ ਤੈ ਚਾਖੇ । ? 
-ਗਉ ੫, ੮੪, ੧:੧ (180) 
“ਉਠਿ ਵੰਵੁ ਵਟਾਉੜਿਆ ਤੈ ਕਿਆ ਚਿਰੁ ਲਾਇਆ। ?” 
੍‌ -ਆਸਾ ੫, ਛੰਤ ੧੧, ੧:੧ (459) 
ਹੋਰ ਰੂਪ: 
ਤੈ“ - 
“ਐਸਾ ਤੈਂ ਜਗੁ ਭਰਮਿ ਲਾਇਆ। ” 
-ਸਿਰੀ ਕਬ, ੧, ੧":੧ (92) 
(5) ਤੇਰੇ 
“ਲਾਲ ਚੋਲਨਾ ਤੈ ਤਨਿ ਸੋਹਿਆ। ?” 
-ਆਸਾ ੫, ੫੨, ੧੧ (384) 
“ਤੈ ਸਾਹਿਬ ਕੀ ਬਾਤ ਜਿ ਆਖੈ ਕਹੁ ਨਾਨਕ ਕਿਆ ਦੀਜੈ । ? 
-ਵਡ ੧, ੩, ੧:੧੮ (558) 
“ਹਰਿ ਨਾਮੁ ਨ ਸਿਮਰਹਿ ਸਾਧ ਸੰਗਿ ਤੈ ਤਨਿ ਉਡੈ ਖੇਹ। ” (ਤੇਰੇ) 
-ਬਿਹਾ ੪, ਵਾਰ ੧੪ਸ, ੫, ੧:੧ (553) 
(ਮਹਾਨਕੋਸ਼ ਇਸ ਦੇ ਅਰਥ “ਉਸ ਦੇ” ਕਰਦਾ ਹੈ।) 
(6) ਤਿੰਨ 
“ਗਜ ਸਾਫੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ। ” 
-ਆਸਾ ਕਬ, ੨, ੧੧ (475) 
“ਥਾਲੈ ਵਿਚਿ ਤੈ ਵਸਤੁ ਪਈਓ ਹਰਿ ਭੋਜਨੁ ਅੰਮ੍ਰਿਤੁ ਸਾਰੁ। ? 
੍‌੍ -ਸੋਰ ੪, ਵਾਰ ੮ਸ, ੩, ੧:੧ (645) 
(7) ਉਸ 
“ਹਭਿ ਰੰਗ ਮਾਣਹਿ ਜਿਸੁ ਸੰਗਿ ਤੈ ਸਿਉ ਲਾਈਐ ਨੇਹੁ। ” 
-ਜੈਤ ੫, ਵਾਰ ੩ਸ, ੫, ੨:੧ (706) 
(8) ਥਾਂ, ਜਗਾ 
“ਜੇ ਕਰਿ ਸੁਤਕੁ ਮੰਨੀਐ ਸਭ ਤੈ ਸੁਤਕੁ ਹੋਇ। ”” 
੍‌੍ ੍‌੍ -ਆਸਾ ੧, ਵਾਰ ੧੮ਸ, ੧, ੧:੧ (472) 
“ਹਰਿ ਅੰਤਰਜਾਮੀ ਸਭ ਤੈ ਵਰਤੈ ਜੇਹਾ ਹਰਿ ਕਰਾਏ ਤੇਹਾ ਕੋ ਕਰਈਐ। ” 
-ਗੋਂਡ ੪, ੫, ੧:੧ (861) 


(9) ਉਨ੍ਹਾਂ ਦੇ 
“ਤੈ ਤਨਿ ਪੜਦਾ ਨਾਹਿ ਨਾਨਕ ਜੈ ਗੁਰੁ ਭੇਟਿਆ। ”? 


-ਮਾਰੂ ੫, ਵਾਰ ੧ਪਸ, ੫, ੨੨ (1099) 


(10) ਤਦ, ਓਦੋ” 
“ਤੈ ਸਹ ਪਾਸਹੁ ਕਹਣੁ ਕਹਾਇਆ। ?” 
-ਸਾਰ ੪, ਵਾਰ ੧ਪਸ, ੧, ੨:੪ (1243) 
ਤਿਹੋ ਜਿਹਾ, ਉਸੇ ਤਰਾਂ ਦਾ 
“ ਜੈਸੀ ਮੈ ਆਂਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ। ” 
-ਤਿਲੰ ੧, ੫, ੧:੧ (722) 





2126 


ਉਹੋ ਜਿਹਾ, ਤਿਵੇ' ਦਾ 
“ਜੈਸੀ ਨਦਰਿ ਕਰਿ ਦੇਖੈ ਸਚਾ ਤੈਸਾ ਹੀ ਕੋ ਹੋਇ।” 
-ਸਿਰੀ ੩, ਅਸ ੨0, ੮:੨ (66) 


-ਸਿਰੀ ੧, ੨੩, ੧੨ (22) 
ਉਹੋ ਜਿਹੇ, ਉਵੇ' ਦੇ 
“ਜੋ ਕਿਛੁ ਕਰਤੁ ਹੈ ਸੋਈ ਕੋਈ ਹੈ ਰੇ ਤੈਸੇ ਜਾਇ ਸਮਾਹੀ। ” 
-ਗਉ ੩, ੩੫, ੧":੨ (162) 


“ਜੈਸੇ ਮਹਲਿ ਰਾਖੈ ਤੈਸੈ ਰਹਨਾ ਕਿਆ ਇਹੁ ਕਰੈ ਬਿਚਾਰਾ। ”” 
-ਗਉ ੫, ੧੨੬", ੪੪੨ (206) 
ਉਹੋ ਜਿਹਾ, ਤਿਵੇ' ਦਾ 
“ਜਿਸੁ ਸਿਉ ਰਾਤਾ ਤੈਸੋ ਹੋਵੈ ਸਚੇ ਸਚਿ ਸਮਾਇਆ। ” 
-ਸਿਰੀ ੩, ਅਸ ੧੮, ੫:੩ (65) 


“ਪਾਵ ਮਲੋਵਾ ਮਲਿ ਮਲਿ ਧੋਵਾ ਇਹੁ ਮਨੁ ਤੈਕੂ ਦੇਸਾ। ” 
-ਸੋਰ ੫, ੧੨, ੨੧ (612) 


“ਜੇ ਤੁਧੁ ਭਾਵੈ ਸਾਹਿਬਾ ਤੂ ਮੈ ਹਉ ਤੈਡਾ। ” 
-ਆਸਾ ੧, ਅਸ ੧੪, ੧੨ (418) 


“ਤੈਡੀ ਬੰਦਸਿ ਮੈ ਕੋਇ ਨ ਡਿਠਾ ਤੂ ਨਾਨਕ ਮਨਿ ਭਾਣਾ।” 
-ਰਾਮ ੫. ਵਾਰ ੧੫ਸ, ੫. ੧:੧ (964) 


“ਫਰੀਦਾ ਕਿਥੈ ਤੈਡੇ ਮਾਪਿਆ ਜਿਨੀ ਤੂ ਜਣਿਓਹਿ। ” 
-ਸਲੋ ਫਰ, ੭੨੧ (1381) 


ਹੋਰ ਰੂਪ: 
ਤੈਡੈ- 
“ਤੈਡੈ ਸਿਮਰਣਿ ਹਭਿ ਕਿਛੁ ਲਧਮੁ ਬਿਖਮੁ ਨ ਡਿਠਮੁ ਕੋਈ। ”” 


-ਗੂਜ ੫. ਵਾਰ ਦਸ, ੫, ੨:੧ (520) 


(ਫਾ. ਤਉ) ਤੇਰੇ 
“ਤੋ ਪਹਿ ਦੁਗਣੀ ਮਜੂਰੀ ਦੈਹਉ ਮੋ ਕਉ ਬੇਢੀ ਦੇਹੁ ਬਤਾਈ ਹੋ। ” 
-ਸੋਰ ਨਾਮ, ੨, ੧੧੨ (657) 





ਪਉ 


“ਤਨੁ ਧਨੁ ਜਿਹ ਤੋ ਕਉ ਦੀਉ ਤਾਂ ਸਿਉ ਨੇਹੁ ਨ ਕੀਨ। ” (ਤੇਰੇ ਕੋ ਭਾਵ ਤੈਨੂੰ) 
-ਸਲੋ ੯, ੭:੧ (1426) 


“ਚਾਰਿ ਆਸਰਮ ਚਾਰਿ ਬਰੰਨਾ ਮੁਕਤਿ ਭਏ ਸੇਵਤੋਊ। ” 
-ਦੇਵ ੫, ੩੩, ੧:੨ (535) 


“ਪਾਵਕ ਤੋਅ ਅਸਾਧ ਘੋਰੰ ਅਗਮ ਤੀਰ ਨਹ ਲੰਘਣਹ। ? 
-ਸਸ ੫, ੫੮:੪ (1359) 
ਤੋਆ ਤੋਐ --- ਪਾਣੀ, ਜਲ, ਵੇਖੋ “ਤੋਅ 
(7੫4 ਹਉ ਕੀ 
-ਮਲਾ ੧, ਵਾਰ ੨੫ਸ, ੧, ੨੨੫ (1290) 


-ਆਸਾ ੧, ਸੋਲਾ ੨, ੧੨ (12) 


“ਤਤੀ ਤੋਇ ਨ ਪਲਵੈ ਜੇ ਜਲਿ ਟੁਬੀ ਦੇਇ। ” 


-ਸਲੋ ਫਰ, ੬੨੧ (1381) 
ਤੋਇਅਹੁ ---- ਪਾਣੀ ਤੋਂ, ਵੇਖੋ “ਤੋਅ 
“ਤੋਇਅਹੁ ਅੰਨੁ ਕਮਾਦੁ ਕਪਾਹਾਂ ਤੋਇਅਹੁ ਤ੍ਰਿਵਣੁ ਗੰਨਾ। ”” 
-ਮਲਾ ੧, ਵਾਰ ੨ਪਸ, ੧, ੧੨੪ (1290) 


(ਫਾ. ਤੋਸ਼ਹ) ਸਫਰ ਵਾਸਤੇ ਖਰਚਾ ਤੇ ਖੁਰਾਕ 
“ਤੋਸਾ ਬੰਧਹੁ ਜੀਅ ਕਾ ਐਥੈ ਓਥੈ ਨਾਲਿ। ” 
-ਸਿਰੀ ੫, ੯0, ੧:੨ (49) 


-ਸੂਹੀ ੫, ੨੯, ੨੧੨ (743) 


-ਬਸੰ ੧, ੫, ੧੨ (1169) 


“ਸੁਖੁ ਪਾਇਓ ਦੁਖੁ ਦੂਰਿ ਪਰਾਇਓ ਬਣਿ ਆਈ ਪ੍ਰਭ ਤੋਹੰ। ” 
-ਸਾਰ ੫, ੩੭, ੧੨ (1211) 


“ਸਹਸ ਤਵ ਨੈਨ ਨਨ ਨੈਨ ਹਰਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋਰੋਹੀ। ” 
-ਧਨਾ ੧, ਸੋਹ ੩, ੨:੧ (13) 





2128 


“ਮੇਰਾ ਮਨੁ ਲਾਗਾ ਤੋਹਿ। ” (ਤੇਰੇ ਨਾਲ) 
-ਗਉ ਕਬ, ੫੫, ੧":੨ (335) 
“ਤੋਹਿ ਚਰਨ ਮਨੁ ਲਾਗੋ ਸਾਰਿੰਗਧਰ। ” 
-ਗਉ ਕਬ, ੬੬, ੧":੧ (338) 
(2) ਤੂੰ 
“ਤੇਰੇ ਜੀਅ ਜੀਆ ਕਾ ਤੋਹਿ। ? 
-ਸਿਰੀ ੧, ੩0, ੨੯੧ (25) 
(3) ਤੈਨੂੰ 
“ਆਆਸੁ ਕਾਲਿ ਫੁਨਿ ਤੋਹਿ ਗੁਸਿ ਹੈ ਸਮਝਿ ਰਾਖਉ ਚੀਤਿ। ”? 
-ਸੋਰ ੯, ੧, ੨੧ (631) 
“ਕਿਉ ਮਿਲੀਐ ਪ੍ਰਭ ਅਬਿਨਾਸੀ ਤੋਹਿ। ”” 
-ਬਿਲਾ ੫, ੧, ੧੨ (801) 


(1) ਤੇਰੇ 
“ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ। ”” 
-ਸਿਰੀ ਰਵਿ, ੧, ੧:੧ (93) 
(2) ਤੈਨੂੰ 
“ਤੁਝ ਬਿਨੁ ਕਵਨੁ ਰੀਝਾਵੈ ਤੋਹੀ। ” 
-ਗਉ ੫. ੧੨੯. ੧":੧ (207) 
(3) ਤੂੰ 
“ਜਤ ਕਤ ਦੇਖੀਐ ਤਤ ਤਤ ਤੋਹੀ । ” 
-ਰਾਮ ੫, ਅਸ ੨, ੭੧੨ (913) 
ਪ੍ਰਸੰਨ ਹੋਏ, ਤ੍ਰਿਪਤ ਹੋਏ ਸੰਤੋਖ ਪਾਇਆ 
“ਨੈਨ ਤਿਪਤੇ ਦਰਸੁ ਪੇਖਿ ਜਸੁ ਤੋਖਿ ਸੁਨਤ ਕਰਨ। ”” 
-ਕਾਨ ੫, ੪0, ੧:੧ (1306) 


ਹੋਰ ਰੂਪ: 
ਤੋਖਿਓ- 
“ਨਾਨਾ ਝੂਠਿ ਲਾਇ ਮਨੁ ਤੋਖਿਓ ਨਹ ਬੂਝਿਓ ਅਪਨਾਇਓ। ”” 
-ਟੋਡੀ ੫, ੩, ੩੨ (712) 


-ਮਾਰੂ ੫, ਸੋਲਾ ੧੧, ੧੩:੩ (1083) 

ਪ੍ਰਸੰਨ ਕੀਤਾ 
“ਦਾ ਧੀਲੇ ਲੰਕਾ ਗੜੁ ਉਪਾੜੀਲੇ ਰਾਵਣ ਬਣੁ ਸਲਿ ਬਿਸਲਿ ਆਣਿ ਤੋਖੀਲੇ ਹਰੀ। ” 
-ਧਨਾ ਤਿਲੋ, ੧, ੫:੧ (693) 


-ਰਾਮ ੧, ਓਅੰ ੨੭੫ (933) 





2129 


“ਹਉਮੈ ਮਾਇਆ ਸਭ ਬਿਖੁ ਹੈ ਨਿਤ ਜਗਿ ਤੋਟਾ ਸੰਸਾਰਿ । ? (ਕਮੀ) 
-ਗਉ ੪, ਵਾਰ ੧ਸ, ੪, ੨੧ (300) 
“ਇਸੁ ਹਰਿ ਧਨੈ ਦਾ ਤੋਟਾ ਕਦੇ ਨ ਆਵਈ ਜਨ ਨਾਨਕ ਕਉ ਗੁਰਿ ਸੋਝੀ ਪਾਈ। ”” 
(ਕਮੀ, ਘਾਟ) 
-ਸੂਹੀ ੪, ੧0, ੬:੨ (734) 
ਹੋਰ ਰੂਪ: 
ਤੋਟਿ- 
“ਕਥਨਾ ਕਥੀ ਨ ਆਵੈ ਤੋਟਿ। ” (ਭਾਵ ਬਿਆਨ ਮੁਕਦਾ ਨਹੀਂ, ਕੋਈ ਅੰਤ ਨਹੀਂ) 
-ਜਪੁ ੧, ੩੯ (2) 
“ਮਸੂ ਤੋਟਿ ਨ ਆਵਈ ਲੇਖਣਿ ਪਉਣੁ ਚਲਾਉ। ” 
-ਸਿਰੀ ੧, ੨, ੪੨ (15) 
“ਨਾਨਕ ਤੋਟਿ ਨ ਆਵਈ ਤੇਰੇ ਜੁਗਹ ਜੁਗਹ ਭੰਡਾਰ। ”? 
-ਸਿਰੀ ੧, ਅਸ ੧, ੭:੩ (54) 
“ਦੇਦੇ ਤੋਟਿ ਨਾਹੀ ਪ੍ਰਭ ਰੰਗਾ। ” (ਭਾਵ ਕਸਰ ਨਹੀ ਰਹਿੰਦੀ) 
-ਮਾਝ ੫, ੧੫, ੩੧੨ (99) 
“ਆਵਵੇ ਜਾਵਣੇ ਖਰੇ ਡਰਾਵਣੇ ਤੋਟਿ ਨ ਆਵੈ ਫੇਰੀਆ। ” (ਅੰਤ ਨਹੀਂ ਹੁੰਦਾ) 
-ਸੂਹੀ ੧, ਛੰਤ ੫, ੭:੪ (767) 
(2) ਘਾਟਾ, ਨੁਕਸਾਨ 
““ਤੋਟਾ ਮੂਲਿ ਨ ਆਵਈ ਹਰਿ ਲਾਭੁ ਨਿਤਿ ਦ੍ਰਿੜੀਐ। ” 
-ਗਉ ੪, ੫੨, ੩:੨ (168) 
“ਲਾਭੁ ਮਿਲੈ ਤੋਟਾ ਹਿਰੈ ਹਰਿ ਦਰਗਹ ਪਤਿਵੰਤ। ” (ਘਾਟਾ) 
-ਗਉ ੫. ਥਿਤੀ ੨:੫ (297) 


ਹੋਰ ਰੂਪ: 
ਤੋਟੇ- 
“ਰੇ ਮੂੜੇ ਲਾਹੇ ਕਉ ਤੂੰ ਢੀਲਾ ਢੀਲਾ ਤੋਟੇ ਕਉ ਬੇਗਿ ਧਾਇਆ। ” 
-ਆਸਾ ੫, ੧੨੫, ੧:੧ (402) 


ਤੋਟੈ- 
“ਜਾ ਲਾਹਾ ਦੇਇ ਤਾ ਸੁਖੁ ਮਨੇ ਤੋਟੈ ਮਰਿ ਜਾਈ। ? (ਘਾਟੇ ਸਦਕਾ) 
-ਗਉ ੪, ੪੮, ੩:੨ (166) 


-ਬਸੰ ੫. ਅਸ ੧, ੨:੧ (1192) 


-ਸੋਰ ਰਵਿ, ੭, ੧:੧ (659) 





2130 


“ਕਾਰ ਕੋਟੰ ਰਚੰਤਿ ਤੋਯੰ ਲਪਨੰ ਰਕਤ ਚਰਮਣਹ। ”” 
-ਸਾਰ ੫. ੪੯੧ (1354) 


“-ਤੇਨ ਕਲਾ ਅਸਥੰਭੰ ਸਰੋਵਰੰ ਨਾਨਕ ਨਹ ਛਿਜੰਤਿ ਤਰੰਗ ਤੋਯਣਹ । ”” 
-ਸਸ ੫, ੫੩:੪ (1359) 
(1) ਤੇਰਾ 
“ਤੂੰ ਪਿੰਜਰ ਹਉ ਸੂਅਟਾ ਤੋਰ। ” 
-ਗਉ ਕਬ, ੨, ੨:੧ (323) 
“ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ। ” (ਤੇਰੇ) 
-ਧਨਾ ਰਵਿ, ੧, ੧੨ (694) 
“ਹਰਿ ਜਨ ਬੋਲਤ ਸ਼ੀਰਾਮ ਨਾਮਾ ਮਿਲਿ ਸਾਧਸੰਗਤਿ ਹਰਿ ਤੋਰ। ” (ਹਰਿ ਤੇਰੀ 
ਸਾਧ ਸੰਗਤ) 
-ਮਲਾ ੪, ੮, ੧":੧ (1265) 
(“ਮਹਾਨਕੋਸ਼! ਇਸ ਦੇ ਅਰਥ ਚਾਲ, ਤੁਰਣ ਦਾ ਕ੍ਰਿਯਾ ਕਰਦਾ ਹੈ) 
(2) ਤੇਰਾਪਣ 
“ਗੁਰ ਸੇਵ ਤਰੇ ਤਜਿ ਮੇਰ ਤੋਰ। ” 
-ਬਸੰ ੧, ੭, ੨੨ (1170) 


<_ ੪ 


“ਪਿੰਡੁ ਪੰਰੈ ਤਉ ਪ੍ਰੀਤਿ ਨ ਤੋਰਉ। ” 
-ਆਸਾ ਕਬ, ੩੫, ੨੨ (484) 


<੫ 


“ਤੀਨਿ ਦੇਵ ਪ੍ਰਤਖਿ ਤੋਰਹਿ ਕਰਹਿ ਕਿਸ ਕੀ ਸੇਉ।” 
-ਆਸਾ ਕਬ, ੧੪, ੨੨ (479) 
“ਮਾਧਵੇ ਤੁਮ ਨ ਤੋਰਹੁ ਤਉ ਹਮ ਨਹੀ ਤੋਰਹਿ। ” (ਤੋੜ ਦੇ) 
-ਸੋਰ ਰਵਿ, ੫, ੧":੧ (658) 


<< 


“ਮਾਧਵੇ ਤੁਮ ਨ ਤੋਰਹੁ ਤਉ ਹਮ ਨਹੀ ਤੋਰਹਿ।” 
-ਸੋਰ ਰਵਿ, ੫, ੧":੧ (658) 


(1) ਤੇਰਾ 
“ਅਬ ਕਹੁ ਰਾਮ ਭਰੋਸਾ ਤੋਰਾ। ” 
-ਗਉ ਕਬ, ੨੨, ੧”:੧ (328) 
(2) ਤੋੜਿਆ ਹੋਵੇ 
“ਹੈ ਕੋਈ ਸਾਜਣੁ ਪਰਦਾ ਤੋਰਾ। ” (ਭਾਵ ਦੂਰ ਦੀਤਾ ਹੋਵੇ) 
-ਵਡ ੫, ੨, ੩:੨ (562) 


“ਭਰਮਿ ਭੂਲੇ ਅਗਿਆਨੀ ਅੰਧੁਲੇ ਭੂੁਮਿ ਭੂਮਿ ਫੂਲ ਤੋਰਾਵੈ । ” 





2131 


-ਮਲਾ ੪, ੪, ੩੧ (1264) 


“ਬੰਧਨ ਤੋਰਿ ਭਏ ਨਿਰਵੈਰ। ? 
-ਗਉ ੫. ਸੁਖ ੨੨, ੪:੭ (292) 
“ਚਲਤੀ ਬਾਰ ਨ ਕਛੁ ਮਿਲਿਓ ਲਈ ਲੰਗੋਟੀ ਤੋਰਿ। ” (ਭਾਵ ਲਾਹ ਲਈ) 
-ਸਲੋ ਕਬ, ੧੪੪੨ (1372) 


“ਦਇਆ ਮਾਇਆ ਕਰਿ ਪ੍ਰਾਨਪਤਿ ਮੋਰੇ ਮੋਹਿ ਅਨਾਥ ਸਰਣਿ ਪ੍ਰਭ ਤੋਰੀ। ” 
-ਗਉ ੫. ੧੩੪, ੧":੧ (208) 
(2) ਤੋਰੀ 
“ਕਹਤੁ ਕਬੀਰੁ ਕਾਰਗਹ ਤੋਰੀ। (ਸਰੀਰ ਰੂਪੀ ਖਡੀ ਤੋੜੀ) 
-ਆਸਾ ਕਬ, ੩੬, ੪:੧ (484) 
“ਤੁਮ ਸਿਉ ਜੋਰਿ ਅਵਰ ਸੰਗਿ ਤੋਰੀ। ” 
-ਸੋਰ ਰਵਿ, ੫, ੩੨ (659) 


-ਗੋਂਡ ਕਬ, ੪, ੧":੨ (871) 


-ਗਉ ੫. ੧੫੨, ੩:੧ (196) 
“ਲਹਿਓ ਸਹਸਾ ਬੰਧਲ ਗੁਰਿ ਤੋਰੇ ਤਾਂ ਸਦਾ ਸਹਜ ਸੁਖੁ ਪਾਇਓ। ” (ਤੋੜ ਦਿਤੇ) 
-ਗਉ ੫, ੧੨੩", ੨:੧ (205) 
ਹੋਰ ਰੂਪ: 
ਤੋਰੈ- 
“ਹੈ ਕੋਈ ਐਸਾ ਹਉਮੈ ਤੋਰੈ। ” (ਮੁਕਾਏ, ਹਉਮੈ ਦੇ ਬੰਧਨ ਤੋਂ ਮੁਕਤ ਹੋਏ) 
-ਗਉ ੫. ੧੫0", ੧":੧ (212) 
“ਕੋਊ ਬਿਖਮ ਗਾਰ ਤੋਰੈ। ” (ਤੋੜੇ, ਭੰਨੇ ਢਾਹੇ) 
-ਆਸਾ ੫, ੨੫੪, ੧":੧ (408) 
(2) ਤੇਰੇ 
“ਤੋਰੈ ਭਰੋਸੇ ਮਗਹਰ ਬਸਿਓ ਮੇਰੇ ਤਨ ਕੀ ਤਪਤਿ ਬੁਝਾਈ । ” 
-ਰਾਮ ਕਬ, ੩, ੨੯੧ (969) 


ਹੋਰ ਰੂਪ: 
ਤੋਰੈ- 
“ਗਾਵਨ ਭਾਵਨ ਸੰਤਨ ਤੋਰੈ ਚਰਨ ਉਵਾ ਕੈ ਪਾਉ।” 
-ਦੇਵ ੫, ੩੮, ੧":੨ (536) 


(1) ਤੋੜੇ, ਵੇਖੋ “ਤੋਰੇ” (1) 





ਦੀ 


(2) ਤੇਰੇ, ਵੇਖੋ ਤੋਰੇ (2) 
(3) ਚਲਾਵੈ 
“ਹਸਤਿ ਨ ਤੋਰੈ ਧਰੈ ਧਿਆਨੁ । ? 
-ਗੋਂਡ ਕਬ, ੪, ੨:੩ (871) 
ਹੋਰ ਰੂਪ: 
ਤੋਰੋ- 
“ਘਅਹੰ ਤੋਰੋ ਮੁਖੁ ਜੋਰੋ। ” (ਤੋੜੋ, ਖਤਮ ਕਰੋ) 
-ਕਾਲ ੫. ੪੩, ੧”:੧ (1306) 


-ਸਿਰੀ ੧, ੩0, ੩:੨ (25) 
“ਤੂ ਸਭਨਾ ਦੇਖਹਿ ਤੋਲਹਿ ਤੋਲ। ” (ਮਾਪ ਕਰਦਾ ਭਾਵ ਪਛਾਣਦਾ ਹੈ) 
-ਮਾਰੂ ੩, ਸੋਲ ੮, ੫:੨ (1051) 


“ਜਿਹਵਾ ਡੰਡੀ ਇਹੁ ਘਟੁ ਛਾਬਾ ਤੋਲਉ ਨਾਮੁ ਅਜਾਚੀ। ” 
=ਮਿਰ ੧. ੧੧, ੩੨੧ (੪92) 
-ਸਿਰੀ ੧, ਅਸ ੯, ੭:੩ (59) 
-ਮਾਰੂ ੩, ਸੋਲਾ ੮, ੫੨ (1051) 


-ਮਾਰੂ ੩, ਸੋਲਾ ੨੩, ੯੨ (1067) 


“ਕੀਮਤਿ ਕੋਇ ਨ ਜਾਣਈ ਕੋ ਨਾਹੀ ਤੋਲਣਹਾਰੁ। ” 
-ਮਾਝ ੫, ਦਿਨ ੨੮ (137) 


“ਲੈ ਕੈ ਤਕੜੀ ਤੋਲਣਿ ਲਾਗਾ ਘਟ ਹੀ ਮਹਿ ਵਣਜਾਰਾ। ? 
-ਗਉ ੧, ੧੭, ੪:੨ (156) 


(ਫਾ.ਤੋਲਹ) ਵਜ਼ਨ ਦੀ ਇਕ ਨਿੱਕੀ ਇਕਾਈ ਜੋ 12 ਮਾਸਿਆਂ ਦੀ ਹੁੰਦੀ ਹੈ। 
“ਪ੍ਰ ਣਵਤਿ ਨਾਨਕੁ ਦਾਸਨਿ ਦਾਸਾ ਖਿਨੁ ਤੋਲਾ ਖਿਨੁ ਮਾਸਾ। ? 
-ਬਸੰ ੧, ੧੧, ੪:੨ (1171) 





ਇਵ 


ਤੋਲਾਇਆ --- ਤੁਲਵਾਉਂਦਾ ਹੈ 
“ਆਪੇ ਕੰਡਾ ਆਪਿ ਤਰਾਜੀ ਪੁਭਿ ਆਪੇ ਤੋਲਿ ਤੋਲਾਇਆ। ” 
-ਸੋਰ ੪, ੪, ੧:੧ (605) 


'<ਗੁਰ ਕੈ ਸਬਦੇ ਤੋਲਿ ਤੋਲਾਏ ਅੰਤਰਿ ਸਬਦਿ ਪਛਾਤਾ ਹੇ। ” (ਪਰਖ ਕਰਦਾ ਹੈ) 
-ਮਾਰੂ ੩, ਸੋਲਾ ੯, ੧੪:੩ (1053) 


ਤੁਲਵਾਏ, ਵਜ਼ਨ ਕਰਾਵੇ ਭਾਵ ਪਰਖ ਕਰੇ, ਮੁਲ ਪਾਏ 
“ਕਾਇਆ ਅੰਦਰਿ ਤੋਲਿ ਤੁਲਾਵੈ ਆਪੇ ਤੋਲਣਹਾਰਾ। ” 
-ਸੂਹੀ ੩, ਅਸ ੨, ੫:੧ (754) 


“ਮਨੁ ਸਚ ਕਸਵਟੀ ਲਾਈਐ ਤੁਲੀਐ ਪੂਰੈ ਤੋਲਿ। ” 
-ਸਿਰੀ ੧, ੨੧, ੧੨ (22) 
“ਆਪੇ ਕੰਡਾ ਆਪਿ ਤਰਾਜੀ ਪੁਭਿ ਆਪੇ ਤੋਲਿ ਤੋਲਾਇਆ। ” 
-ਸੋਰ ੪, ੫. ੧:੧ (605) 
(2) ਤੋਲ ਵਿਚ 
“ਕਿਉ ਕਰਿ ਪੂਰੈ ਵਟਿ ਤੋਲਿ ਤੁਲਾਈਐ। ” (ਤੋਲ ਵਿਚ ਪੂਰੇ ਉਤਰੀਏ) 
-ਮਾਝ ੧, ਵਾਰ ੧੭੨੫ (146) 
(3) ਤੋਲ ਕੇ, ਵਜ਼ਨ ਕਰਕੇ 
“ਤਨੁ ਬੈਸੰਤਰਿ ਹੋਮੀਐ ਇਕ ਰਤੀ ਤੋਲਿ ਕਟਾਇ। ” 
-ਸਿਰੀ ੧, ਅਸ ੧੪, ੨:੧ (62) 
“ਤੋਲਿ ਨ ਤੁਲੀਐ ਮੋਲਿ ਨ ਮੁਲੀਐ ਕਤ ਪਾਈਐ ਮਨ ਰੂਚਾ। ” (ਤੋਲਿਆਂ) 
-ਦੇਵ ੫, ੩੨, ੧੨ (534) 
(4) ਜਾਂਚ, ਪਰਖ (ਭਾਵ) 
“ਰਾਮ ਨਾਮੁ ਹਿਰਦੇ ਮਹਿ ਤੋਲਿ। ”” 
-ਗਉ ੫. ਸੁਖ ੧੫, ੫:੪ (283) 


“ਪਤਿ ਪਰਵਾਣਾ ਪਿਛੇ ਪਾਈਐ ਤਾ ਨਾਨਕ ਤੋਲਿਆ ਜਾਧੈ। ”” 
-ਆਸਾ ੧, ਵਾਰ ੧੧ਸ, ੧, ੨੧0 (469) 


“ਧਰਿ ਤਾਰਾਜੀ ਅੰਬਰੁ ਤੋਲੀ ਪਿਛੇ ਟੰਕੁ ਚੜਾਈ । ” 
-ਮਾਝ ੧, ਵਾਰ ੧੯ਸ, ੧, ੧:੩ (147) 
ਹੋਰ ਰੂਪ: 
ਤੋਲੀਐ- 
“ਸਾਹਿਬੁ ਅਤੁਲ ਨ ਤੋਲੀਐ ਕਥਨਿ ਨ ਪਾਇਆ ਜਾਇ। ”! (ਵਜ਼ਨ ਕਰੀਏ ਜਾਂਚ 


-ਸਿਰੀ ੧, ਅਸ ੯, ੫:੩ (59) 





2134 


“ਭਈ ਅਮੋਲੀ ਭਾਰਾ ਤੋਲੀ ਮੁਕਤਿ ਜੁਗਤਿ ਦਰੁ ਖੋਲ੍ਹਾ। ” 
-ਸੂਹੀ ੫, ਛੰਤ ੪, ੪:੫ (779) 


“ਚੜੈ ਸਵਾਇਆ ਨਿਤ ਨਿਤ ਰੰਗਾ ਘਟੈ ਨਾਹੀ ਤੋਲੀਜਾ ਰੇ। ? 
-ਮਾਰੂ ੫, ਸੋਲਾ ੩, ੧੫:੩ (1074) 


“ਆਪਿ ਤੁਲਾਏ ਤੋਲਸੀ ਪੂਰੇ ਪੂਰਾ ਤੋਲੁ । ” 
-ਸਿਰੀ ੧, ਅਸ ੯, ੭:੩ (59) 
“ਆਆਪੇ ਕੰਡਾ ਤੋਲੂ ਤਰਾਜੀ ਆਪੇ ਤੋਲਣਹਾਰਾ। ” (ਵੱਟਾ) 
-ਸੂਹੀ ੧, ੯, ੩:੧ (731) 
(2) ਤੋਲਾ, ਵਜ਼ਨ ਦੀ ਇਕ ਨਿਕੀ ਇਕਾਈ 
“ਜਨ ਨਾਨਕ ਹਰਿ ਪ੍ਰਭਿ ਪੂਰੇ ਕੀਏ ਖਿਨੁ ਮਾਸਾ ਤੋਲੁ ਨ ਘਟੀਐ। ” 
-ਗਉ ੪, ੫੭, ੫:੨ (170) 


“ਅਵਰ ਮਰਤ ਮਾਇਆ ਮਨੁ ਤੋਲੇ ਤਉ ਭਗ ਮੁਖਿ ਜਨਮੁ ਵਿਗੋਇਆ। ” 
-ਸਿਰੀ ਬੇਣੀ, ੧, ੩:੪ (93) 
“ਅਅਤੁਲੂ ਕਿਉ ਤੋਲੀਐ ਵਿਣੁ ਤੋਲੇ ਪਾਇਆ ਨ ਜਾਇ। ? (ਭਾਵ ਜਾਂਚਿਆ, 
ਪਰਖਿਆਂ, ਜਾਣਿਆਂ) 
- ਮਲਾ ੧, ਵਾਰ ੮:੧ (1282) 


ਹੋਰ ਰੂਪ: 
ਤੋਲੈ- 
“ਬਿਨੁ ਤਕੜੀ ਤੋਲੈ ਸੰਸਾਰਾ। ” (ਤੋਲਦਾ/ਜਾਂਚਦਾ ਹੈ) 
-ਮਾਝ ੩, ਅਸ ੩, ੧:੨ (110) 


ਤੋਲੋ- 
“ਆਪੇ ਪਰਖੇ ਪੂਰਾ ਤੋਲੋ। ” (ਤੋਲਦਾ ਹੈ) 
-ਮਾਰੂ ੧, ਸੋਲਾ ੧, ੮:੨ (1020) 
“ਗੁਰਮੁਖਿ ਹੋਵਹਿ ਸੇ ਬੰਧਨ ਤੋੜਹਿ ਮੁਕਤੀ ਕੈ ਘਰਿ ਪਾਇਦਾ। ” 
-ਮਾਰੂ ੫, ਸੋਲਾ ੧੮, ੮:੩ (1063) 


“ਬਾਲਕ ਬਿਰਧਿ ਨ ਜਾਣਨੀ ਤੋੜਨਿ ਹੇਤੁ ਪਿਆਰੋ । ”” 
-ਵਡ ੧, ਅਲਾ ੩, ੪:੪ (580) 


“ਮੇਰੇ ਰਾਮ ਤੋੜਿ ਬੰਧਨ ਮਾਇਆ ਘਰ ਕੈ ਕੰਮਿ ਲਾਇ। ” 
-ਗਉ ੪, ੪੮, ੧":੧ (166) 
“ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ। ” 





2135 


-ਮਾਰੂ ੫, ਵਾਰ ੨੨ਸ, ੫, ੧:੧ (1102) 
(2) ਤੋੜ ਕੇ 
“ਬੰਧਨ ਤੋੜਿ ਬੋਲਾਵੈ ਰਾਮੁ । ? 
-ਗਉ ੫, ੯੩, ੧:੧ (183) 
(3) ਤੋੜ 
“ਹੇਤ ਕੇ ਬੰਧਨ ਤੋੜਿ ਨ ਸਾਕਹਿ ਤਾ ਜਮੁ ਕਰੇ ਖੁਆਰੀ ਜੀਉ। ”? 
-ਮਾਰੂ ੧, ੧੨, ੫:੩ (993) 


-ਗੂਜ ੫, ਵਾਰ ੧੬:੧ (522) 
ਕੈਦ ੪ 
“ਜੋੜੀ ਜੁੜੈ ਨ ਤੋੜੀ ਤੂਟੈ ਜਬ ਲਗੁ ਹੋਇ ਬਿਨਾਸੀ। ” 
-ਗਉ ਕਬ, ੫੨, ੩:੧ (334) 


ਭੰਨ੍ਹੀਐ 
“ਭਰਮੁ ਕੋਟੁ ਮਾਇਆ ਖਾਈ ਕਹੁ ਕਿਤੁ ਬਿਧਿ ਤੋੜੀਐ। ” 


-ਗੂਜ ੫, ੧੫:੬ (522) 
ਤੋੜ ਦੇਵੇ, ਭੰਨ ਦੇਵੇ 
“ਬੰਧਨ ਤੋੜੇ ਸਦਾ ਹੈ ਮੁਕਤਾ। ”? 
-ਮਾਝ ੩, ਅਸ ੨੭, ੪੧੨ (125) 
“ਸਹਸਾ ਤੋੜੇ ਭਰਮੁ ਚੁਕਾਏ। (ਦੂਰ ਕਰੇ) 
-ਮਾਰੂ ੧, ੧੨, ੩:੧ (993) 
ਹੋਰ ਰੂਪ: 
ਤੋੜੈ- 
“ਹਉਮੈ ਮਾਰਿ ਬੰਧਨ ਸਭ ਤੋੜੈ ਗੁਰਮੁਖਿ ਸਬਦਿ ਸੁਹਾਵਣਿਆ। ”? 
-ਮਾਝ ੩, ਅਸ ੨੬, ੧:੩ (124) 


-ਗਉ ਕਬ, ੨੭, ੩:੨ (328) 


-ਗਉ ੫, ਥਿਤੀ ੧੩:੧ (299) 


ਤ੍ੈਵੇ, ਤਿੰਨੇ, ਤਿੰਨੇ ਤਾਪ ਹਨ ਆਪਿ, ਵਿਆਪ, ਉਪਾਧਿ 
“ਦਰਸਨ ਨਿਮਖ ਤਾਪ ਤੂ ਈ ਮੋਚਨ ਪਰਸਤ ਮੁਕਤਿ ਕਰਤ ਗ੍ਰਿਹ ਕੂਪ । ” 
-ਸਾਰ ਨਾਮ, ੩, ੧":੨ (1252) 





2136 


“ਉਦਾਰਉ ਚਿਤ ਦਾਰਿਦ ਹਰਨ ਪਿਖੰਤਿਹ ਕਲਮਲ ਤੁਸਨ। ” 
-ਸਵ ੨, ੭੫ (1392) 


-ਗੋਂਡ ਕਬ, ੭, ੩:੪ (872) 


-ਗਉ ੫. ੭੩, ੧:੩ (176) 


ਤਰਾਸਾ- 
“ਪ੍ਰਭ ਕੈ ਸਿਮਰਨਿ ਨਾਹੀ ਜਮ ਤ੍ਰਾਸਾ। ” (ਡਰ, ਭੈ) 
-ਗਉ ੫. ਸੁਖ ੧, ੪:੫ (263) 
ਤਰਾਸੁ- 
“ਗਜ ਕੋ ਤਾਸੁ ਮਿਟਿਓ ਜਿਹ ਸਿਮਰਤ ਤੁਮ ਕਾਹੇ ਬਿਸਰਾਵਉ। ” (ਡਰ) 
-ਗਉਂ ੯, ੫, ੧:੨ (219) 


ਬਚਾ ਲਵੋ, ਰਖਿਆ ਕਰੋ, ਓਟ ਦੇਓ 


“ਜਨ ਤ੍ਰਾਹਿ ਤ੍ਰਾਹਿ ਸਰਣਾਗਤੀ ਮੇਰੀ ਜਿੰਦੁੜੀਏ ਗੁਰ ਨਾਨਕ ਹਰਿ ਰਖਵਾਲੇ ਰਾਮ। ? 
-ਬਿਹਾ ੪, ੨, ੩:੪ (539) 


“ਆਆਗਾਹ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ। ”” 
-ਮਾਰੂ ੫. ਵਾਰ ੭ਸ, ੫, ੧:੧ (1096) 


-ਗਉ ੪, ੩੯, ੨:੨ (164) 


-ਭੈਰ ਕਬ, ਅਸ ੧, ੩:੨ (1162) 


-ਆਸਾ ੧, ਅਸ ੨, ੩੯੧ (412) 


ਤ੍ਰਿਸਟਸਿ ---- ਇਸਥਿਤ ਹੁੰਦੀ/ ਟਿਕਾਉ ਵਿਚ ਆਉਂਦੀ ਹੈ 
“ਏਕੁ ਨਾਮੁ ਅੰਮ੍ਰਿਤ ਓਹੁ ਦੇਵੈ ਤਉ ਨਾਨਕ ਤ੍ਰਿਸਟਸਿ ਦੇਹਾ। ” 
-ਮਾਰੂ ੧, ੩, ੪੨ (990) 


“ਸੰਤ ਕੈ ਦੋਖਿ ਨ ਤ੍ਰਿਸਟੈ ਕੋਇ। ” 





2137 


-ਗਉ ੫. ਸੁਖ ੧੩, ੭:੭ (280) 
(1) (ਸੰ.) ਪਿਆਸ । 
“ਲਾਥੀ ਭੂਖ ਤ੍ਰਿਸਨ ਸਭ ਲਾਥੀ ਚਿੰਤਾ ਸਗਲ ਬਿਸਾਰੀ। ” 
-ਗਉ ੫, ੧੬੧", ੧:੧ (215) 
ਹੋਰ ਰੂਪ: 
ਤ੍ਰਿਸਨਾ- 
“ਨਾ ਉਸੁ ਭੂਖ ਨ ਹਮ ਕਉ ਤ੍ਰਿਸਨਾ। ” 
-ਆਸਾ ੫, ੮੩, ੩:੩ (391) 
“ਰਾਮੋ ਰਾਮੁ ਰਵਿਆ ਘਟ ਅੰਤਰਿ ਸਭ ਤ੍ਰਿਸਨਾ ਭੂਖ ਗਵਾਈ। ” 
-ਆਸਾ ੪, ਛੰਤ ੯, ੩:੪ (443) 
(2) ਹੋਰ ਪ੍ਰਾਪਤੀ ਦੀ ਲੋਚਾ/ਇਛਾ /ਖਾਹਿਸ਼ 
“ਅਨਿਕ ਜਤਨ ਕਰਿ ਤ੍ਰਿਸਨ ਨ ਧ੍ਰਾਪੈ। ” 
-ਗਉ ੫. ਸੁਖ ੩, ੪:੨ (266) 
ਹੋਰ ਰੂਪ: 


ਤ੍ਰਿਸਨਾ- 
“ਦੁਬਿਧਾ ਲਾਗੇ ਪਚਿ ਮੁਏ ਅੰਤਰਿ ਤ੍ਰਿਸਨਾ ਅਗਿ। ” (ਹੋਰ ਪ੍ਰਾਪਤੀ ਦੀ ਇਛਾ) 

-ਸਿਰੀ ੧, ੧੪, ੨੧੨ (19) 
“ਸਾਂਤਿ ਭਈ ਬੁਝੀ ਸਭ ਤ੍ਰਿਸਨਾ ਅਨਦੁ ਭਇਆ ਸਭ ਠਾਈ ਜੀਉ। ” 

-ਮਾਝ ੫, ੪੧, ੧:੩ (106) 
ਤੇਰਾਂ “13” (ਤਿਨ “ਗੁਣ” ਅਤੇ 10 ਵਿਸ਼ੇ) 
“ਤ੍ਰਿਹਿਦਸ ਮਾਲ ਰਖੈ ਜੋ ਨਾਨਕ ਮੋਖ ਮੁਕਤਿ ਸੋ ਪਾਵੈ । ” 

-ਗੂਜ ੧, ਅਸ ੧, ੧:੨ (503) 


“ਤ੍ਰਾਂ ਗੁਣਾ ਤੇ ਰਹੈ ਨਿਰਾਰਾ ਸੋ ਗੁਰਮੁਖਿ ਸੋਭਾ ਪਾਇਦਾ। ”” 
-ਮਾਰੂ ੫, ਸੋਲਾ ੫, ੪:੩ (1075) 
ਹੋਰ ਰੂਪ: 


ਤ੍ਹਿ- 
“ਤ੍ਰਿਹਿ ਗੁਣ ਬੰਧੀ ਦੇਹੁਰੀ ਜੋ ਆਇਆ ਜਗਿ ਸੋ ਖੇਲੁ। ? 
-ਸਿਰੀ ੧, ੧੮, ੪੨ (21) 


(1) ਤਿੰਨਾਂ ਗੁਣਾਂ ਦੀ ਗੁੰਝਲ 
“ਕਿਉ ਗੁਰ ਬਿਨੁ ਤ੍ਰਿਕੁਟੀ ਛੁਟਸੀ ਸਹਜਿ ਮਿਲਿਐ ਸੁਖੁ ਹੋਇ। ” 
-ਸਿਰੀ ੧, ੧੨, ੩੨ (18) 
“ਗੁਰ ਪਰਸਾਦੀ ਤ੍ਰਿਕੁਟੀ ਛੂਟੈ ਚਉਥੈ ਪਦਿ ਲਿਵ ਲਾਈ। ” 
-ਰਾਮ ੩, ਅਸ, ੨, ੧੭੧ (909) 
(ਮਹਾਨਕੋਸ਼ ਇਥੇ ਅਰਥ ਬੁਹਮਾ, ਬਿਸ਼ਨ, ਮਹੇਸ਼ ਤਿੰਨ ਦੇਵਤਿਆਂ ਦੀ ਉਪਾਸ਼ਨਾ 
ਕਰਦਾ ਹੈ) 





2138 


(2) ਤਿੰਨਾਂ ਗੁਣਾਂ 
“ਭ੍ਰਿਕੁਟੀ ਸੰਧਿ ਮੈ ਪੇਖਿਆ ਘਟ ਤੁ ਘਟ ਜਾਗੀ। ? 
ਹੁ -ਬਿਲਾ ਕਬ, ੧੧, ੨:੧ (857) 

(3) ਮੱਥੇ ਤੇ ਪਈ ਤਿਊੜੀ (ਤਿੰਨ ਲਕੀਰਾਂ) ਜੋ ਵਿਅਕਤੀ ਦੀ ਖਿਝ ਦਾ ਪ੍ਰਗਟਾ 
ਹਨ (ਦਰਪਣ) 
“ਤੀਨਿ ਨਦੀ ਤਹ ਤ੍ਰਿਕੁਟੀ ਮਾਹਿ। ? (ਜੋ ਖਿਝ ਵਿਚ ਰਹਿੰਦੇ ਹਨ, ਉਹ ਮਾਇਆ 
ਦੀਆਂ ਤਿੰਨ ਗੁਣਾਂ ਦੀਆਂ ਨਦੀਆਂ ਵਿਚ ਗੋਤੇ ਖਾਂਦੇ ਹਨ) 

-ਗਉ ਕਬ, ਵਾ ੫:੩ (344) 
(“ਨਿਰਣੈ” ਤੇ “ਸ਼ਬਦਾਰਥ” ਤੀਨਿ ਨਦੀਆ ਕਰਮ, ਗਿਆਨ ਤੇ ਭਗਤੀ ਦੀਆਂ 
ਮੰਨਕੇ ਤ੍ਰਿਕੁਟੀ ਤੋ ਭਾਵ ਤਿੰਨਾਂ ਦਾ ਜੋੜ “ਵਾਹਿਗੁਰੂ ` ਲਿਆ ਹੈ) 
“ਮਾਥੈ ਤ੍ਰਿਕੁਟੀ ਦ੍ਰਿਸਟਿ ਕਰੂਰਿ। ” 

-ਆਸਾ ੫, ੯੬, ੧੧ (394) 


-ਮਾਝ ੫, ੮, ੧:੩ (96) 


“ਗੁਣ ਅਮੋਲ ਜਿਸੁ ਰਿਦੈ ਨ ਵਸਿਆ ਤੇ ਨਰ ਤ੍ਰਿਸਨ ਤ੍ਰਿਖਾਈ। ”? 

-ਸੋਰ ੫, ੧੫, ੧੨ (612) 

ਤ੍ਰਿਖਾਵੰਤ ---- ਪਿਆਸਾ 
“ੜੜਕਿ ਮੁਏ ਜਿਉ ਤ੍ਰਿਖਾਵੰਤ ਨਾਨਕ ਕਿਰਤਿ ਕਮਾਨ। ”” 
-ਗਉ ੫. ਬਾਅ ੪੭ਸ:੨ (260) 

ਹੋਰ ਰੂਪ: 
ਤ੍ਰਿਖਾਵੰਤੁ- 
“ਤ੍ਰਿਖਾਵੰਤੁ ਜਲੂ ਪੀਵਤ ਠੰਢਾ ਤਿਉ ਹਰਿ ਸੰਗਿ ਇਹੁ ਮਨੁ ਭੀਨਾ ਜੀਉ। ”? 

-ਮਾਝ ੫, ੨੧, ੨:੩ (100) 
ਜੋ ਸਿੱਧਾ ਖੜੋ/ ਚਲ ਨੱਸ ਕੇ ਜਿਵੇ' ਡੱਡੂ ਸੱਪ ਆਦਿ, ਪੇਟ ਦੇ ਭਾਰ ਚੱਲਣ ਵਾਲੀਆਂ 


ਜੂਨਾ 
“ਪਸੁ ਪੰਖੀ ਤ੍ਰਿਗਦ ਜੋਨਿ ਤੇ ਮੰਦਾ। ? 
-ਗਉ ੫. ੧੧੧, ੩:੨ (188) 
“ਸੰਤ ਕੈ ਦੁਖਨਿ ਤ੍ਰਿਗਿਦ ਜੋਨਿ ਕਿਰਮਾਇ। ”” 
੍‌੍ -ਗਉ ੫. ਸੁਖ ੧੩, ੨:੪ (279) 


“ਏਹ ਤ੍ਰਿਗਿਣ ਮਾਇਆ ਜਿਨਿ ਜਗਤੁ ਭੁਲਾਇਆ ਜਨਮ ਮਰਨ ਕਾ ਸਹਸਾ। ” 
-ਮਲਾ ੩, ੧, ੨:੨ (1257) 


ਹੋਰ ਰੂਪ: 
ਤ੍ਰਿਗੁਣਿ- 





2139 


“ਬ੍ਰਹਮਾ ਬਿਸਨੁ ਮਹੇਸੁ ਤ੍ਰੈ ਮੂਰਤਿ ਤ੍ਰਿਗਿਣਿ ਭਰਮਿ ਭੁਲਾਈ। ” 
-ਰਾਮ ੩, ਅਸ ੨, ੧੬:੧ (909) 


(ਸੰ.) - (1) ਤੀਲੇ ਜਿੰਨਾਂ/ਰਤਾ ਵੀ, ਥੋੜਾ, ਹੋਰ ਵੇਖੋ “ਤ੍ਰਿਣੁ ` (3) 
“ਤ੍ਰਿਣ ਸਮਾਨਿ ਕਛੁ ਸੰਗਿ ਨ ਜਾਵੈ। ” 
-ਗਉ ੫. ਸੁਖ ੧੨ਸ, ੨:੨ (278) 
“ਤੁਧੁ ਆਵਣ ਜਾਣਾ ਕੀਆ ਤੁਧੁ ਲੇਪੁ ਨ ਲਗੈ ਤ੍ਰਿਣ। ” 
-ਮਾਰੂ ੫, ਵਾਰ ੨:੬ (1095) 
(2) ਘਾਹ 
“ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ ਕੋਈ ਹਰਿਆ ਬੂਟੁ ਰਹਿਓ ਰੀ। ” 
-ਆਸਾ ੫, ੫੧, ੨੧ (384) 
ਹੋਰ ਰੂਪ: 
ਭ੍ਰਿਣਿ- 
“ਜੇ ਕੋ ਮੂੰ ਉਪਦੇਸੁ ਕਰਤੁ ਹੈ ਤਾਂ ਵਣਿ ਤ੍ਰਿਣਿ ਰਤੜਾ ਨਾਰਾਇਣ। ”” 
-ਸਿਰੀ ਤ੍ਰਿਲੋ, ੨, ੫:੧ (92) 
“ਨਾਨਕ ਰਵਿਆ ਹਭ ਥਾਇ ਵਣਿ ਤ੍ਰਿਣਿ ਤ੍ਰਿਭਵਣਿ ਰੋਮਿ। ” 
-ਰਾਮ ੫, ਵਾਰ ੨੨ਸ, ੫, ੨:੨ (966) 


ਤ੍ਰਿ- 


-ਮਾਝ ੫, ੩0, ੪:੧ (103) 
“ਇਕਿ ਮਾਸ ਹਾਰੀ ਇਕਿ ਤ੍ਰਿਣੂ ਖਾਹਿ। ” 
-ਮਾਝ ੧, ਵਾਰ ੧੪ਸ, ੧, ੨੧ (144) 
(3) ਕੱਖ, ਤੀਲੇ 
“ਤ੍ਰਿਣ ਕੀ ਅਗਨਿ ਮੇਘ ਕੀ ਛਾਇਆ ਗੋਬਿਦ ਭਜਨ ਬਿਨੁ ਹੜ ਕਾ ਜਲੁ। ? 
-ਟੋਡੀ ੫, ੨੬, ੧":੨ (717) 
“ਤ੍ਰਿ ਕੋ ਮੰਦਰੁ ਸਾਜਿ ਸਵਾਰਿਓ ਪਾਵਕੁ ਤਲੈ ਜਰਾਵਤ ਹੇ। ”” 
-ਬਿਲਾ ੫, ੮੮, ੨੧ (821) 
ਹੋਰ ਰੂਪ: 
ਤ੍ਰੰ- 
“ਤ੍ਰਿਣੰ ਤ ਮੇਰੰ ਸਹਕੰ ਤ ਹਰੀਅੰ। ” (ਤਿਨਕਾ, ਕੱਖ) 
-ਸਸ ੫, ੬੪੧ (1360) 
(1) ਘਾਹ, ਵੇਖੋ ਤ੍ਰਿਣ (2) 
“ਸਿੰਘ ਬਿਲਾਈ ਹੋਇ ਗਇਓ ਤ੍ਰਿਣੁ ਮੇਰੁ ਦਿਖੀਤਾ। ? 
-ਬਿਲਾ ੫, ੩੭, ੩:੧ (810) 
(2) ਤੁਛ, ਸਾਧਾਰਨ 
“ਕੀਤੇ ਕਉ ਮੇਰੈ ਸੰਮਾਨੈ ਕਰਣਹਾਰੁ ਤ੍ਰਿਣੂ ਜਾਨੈ । ”” 
-ਸੋਰ ੫, ੧੮, ੨:੧ (613) 
(3) ਤਿਣਕਾ ਵੀ ਭਾਵ ਥੋੜਾ ਜਿਹਾ ਵੀ 
“ਤ੍ਰਣ ਨ ਪਾਇਓ ਬਪੁੜੀ ਨਾਨਕੁ ਕਹੈ ਗਵਾਰ। ” 





2140 


-ਸਾਰ ੪, ਵਾਰ ੧੧ਸ, ੧, ੧:੭ (1241) 


“ਤ੍ਰਿਤਿਅ ਬਿਵਸਥਾ ਸਿੰਚੇ ਮਾਇ। ”” 
-ਰਾਮ ੫, ੨੩, ੨:੩ (890) 
ਤ੍ਰਿਤਿਆ ---- (ਸੰ.) (1) ਤੀਜੀ ਥਿਤ 
“ਤ੍ਰਿਤਿਆ ਤ੍ਰੈ ਗੁਣ ਬਿਖੈ ਫਲ ਕਬ ਊਤਮ ਕਬ ਨੀਚੁ । ” 
-ਗਉ ੫, ਥਿਤੀ ੩:੧ (297) 
(2) ਤੀਜ, ਤੀਸਰਾ 
“ਤ੍ਰਿਤਿਆ ਤੇਰਾ ਸੁੰਦਰ ਥਾਨੁ । ”” 
-ਆਸਾ ੫, ੧੨, ੧੦੩ (374) 
ਹੋਰ ਰੂਪ: 
ਤ੍ਰਿਤੀਏ- 
“ਤ੍ਰਿਤਿਏ ਮਤਾ ਕਿਛੁ ਕਰਉ ਉਪਾਇਆ। ” 
-ਆਸਾ ੫, ੫, ੧੦੩ (371) 
(1) ਤੀਜਾ, ਤੀਸਰਾ, ਵੇਖੋ _ “ਤਿਤੀਆ” (2) 
(2) ਤ੍ਰੇਤਾ ਯੁੱਗ 
“ਤ੍ਰਿਤਿਏ ਮਹਿ ਕਿਛੁ ਭਇਆ ਦੁਤੇੜਾ। ” 
-ਰਾਮ ੫, ੧੨, ੨੨ (886) 


“ਜਿਨ ਪੀਆ ਤੇ ਤ੍ਰਿਿਤ ਭਏ ਹਉ ਤਿਨ ਬਲਿਹਾਰੈ ਜਾਉ। ”? 
-ਵਡ ੧, ੧, ੨:੨ (557) 
ਤ੍ਰਿਪਤ/ਸੰਤੁਸ਼ਟ ਹੁੰਦਾ ਹਾਂ, ਰਜਦੀ ਹਾਂ 
“ਮੋਹਿ ਚਾਤ੍ਰਿਕ ਤੁਮੁ ਬੂੰਦ ਤ੍ਰਿਪਤਉ ਮੁਖਿ ਪਰੈ । ” 
-ਬਿਲਾ ੫. ਛੰਤ ੩, ੪:੨ (847) 


-ਮਾਰੂ ੧, ਸੋਲਾ ੧੪, ੧੪:੨ (1035) 


ਤ੍ਰਿਪਿਤਾਇ---- ਰਜ ਹੁੰਦਾ /ਸੰਤੁਸ਼ਟਤਾ ਹੁੰਦੀ ਹੈ 
“ਹਰਿ ਦਰਸਨ ਕੀ ਪਿਆਸ ਹੈ ਦਰਸਨਿ ਤ੍ਰਿਿਤਾਇ। ”” 
-ਸਾਰ ੪, ਵਾਰ ੨੯੪੨ (1248) 


ਹੋਰ ਰੂਪ: 
ਤ੍ਰਿਪਿਤਾਇਆ- 
“ਤਬ ਤੇ ਧਾਵਤੁ ਮਨੁ ਤ੍ਰਿਿਤਾਇਆ। ” (ਰਜ ਗਿਆ, ਸੰਤੁਸ਼ਟ ਹੋ ਗਿਆ) 
-ਗਉ ੫. ੧੧੯, ੧੨ (189) 


ਤ੍ਰਿਪਿਤਾਇਣੁ -- ਤ੍ਰਿਪਤ/ਸੰਤੁਸ਼ਟ ਕਰਦੇ ਹਨ 





2141 


“ਨਾਮੁ ਰਸਾਇਣੁ ਮਨੁ ਤ੍ਰਿਪਤਾਇਣੁ ਗੁਰਮਖਿ ਅੰਮ੍ਰਿਤ ਪੀਵਾਂ ਜੀਉ।” 
-ਮਾਝ ੫. ੧੬, ੩:੩ (99) 


ਤ੍ਰਿਪਤਾਈ---- ਰਜਦਾ/ਸੰਤੁਸ਼ਟ/ਤ੍ਰਿਪਤ ਹੁੰਦਾ ਹਾਂ 
“ਜਨ ਨਾਨਕ ਕੀ ਆਸ ਤੂ ਜਾਣਹਿ ਹਰਿ ਦਰਸਨੁ ਦੇਖਿ ਹਰਿ ਦਰਸਨਿ 
ਤ੍ਰਿਪਿਤਾਈ। ” 
-ਗੋ'ਡ ੪, ੧, ੪:੩ (860) 
“ਨਾਮ ਰਸਾਇਣਿ ਇਹੁ ਮਨੁ ਰਾਤਾ ਅੰਮ੍ਰਿਤ ਪੀ ਤ੍ਰਿਪਤਾਈ। ” (ਰਜਿਆ) 
-ਰਾਮ ੫, ਅਸ ੬, ੮੧ (915) 
ਤ੍ਰਿਪਤਾਏ ---- ਸੰਤੁਸ਼ਟ/ਤ੍ਰਿਖਤ 
“ਐਸੋ ਰਾਜੁ ਨ ਕਿਤੈ ਕਾਜਿ ਜਿਤੁ ਨਹ ਤ੍ਰਿਿਤਾਏ। ” 
-ਸੂਹੀ ੫, ੪੧, ੨੨੨ (745) 
ਤ੍ਰਿਪਤਾਸ ---- ਰੱਜ ਸੰਤੁਸ਼ਟਤਾ, ਤ੍ਰਿਪਤੀ 
“ਅੰਮਿ੍‌ਤ ਨਾਮੁ ਸੁਆਮੀ ਤੇਰਾ ਜੋ ਪੀਵੈ ਤਿਸ ਹੀ ਤ੍ਰਿਪਿਤਾਸ। ” 
-ਸਾਰ ੫, ੧੯, ੧:੧ (1208) 
ਹੋਰ ਰੂਪ: 
ਤ੍ਰਿਪਤਾ ਸਹਿ- 
“ਹਰਿ ਹਰਿ ਨਾਮੁ ਮਿਲੈ ਤ੍ਰਿਪਿਤਾਸਹਿ ਮਿਲਿ ਸੰਗਤਿ ਗੁਣ ਪਰਗਾਸਿ। ” (ਰਜੇ, 
ਤ੍ਰਿਪਤ ਹੋਏ) 
-ਗੂਜ ੪, ਸੋਦ ੪, ੨:੨ (10) 
ਤ੍ਰਿਪਤਾਸਾ- 
“ਨਾਨਕ ਹਰਿ ਰਸੁ ਪੀ ਤ੍ਰਿਪਤਾਸਾ। ”” 


ਤ੍ਰਿਪਤਾਸਿ- 
“ਖਾਵੈ ਦੂਖ ਭੂਖ ਸਾਚੇ ਕੀ ਸਾਚੇ ਹੀ ਤ੍ਰਿਪਤਾਸਿ ਰਹੈ। ” (ਰਜਿਆ) 
-ਰਾਮ ੧, ਸੋਗੋ ੬੫੪ (945) 


-ਗਉਂ ੧, ਅਸ ੧੧, ੮:੧ (226) 


ਤ੍ਰਿਪਿਤਾਸਿਆ- 
“ਜਿਨ ਚਾਖਿਆ ਸੇ ਤ੍ਰਿਿਤਾਸਿਆ ਉਹ ਰਸੁ ਜਾਣੈ ਜਿੰਦੁ। (ਤ੍ਰਿਪਤ ਹੋਇਆ ਰੱਜ 
ਗਿਆ) 


ਤ੍ਰਿਪਤਾਸੀ- 

“ਹਰਿ ਗੁਣ ਗਾਇ ਸਦਾ ਤ੍ਰਿਪਤਾਸੀ ਫਿਰਿ ਭੂਖ ਨ ਲਾਗੇ ਆਇ। ” (ਰਜੀਦਾ ਹੈ) 
-ਸੂਹੀ ੩, ਛੰਤ ੧, ੪:੩ (768) 

“ਜਨੁ ਨਾਨਕੁ ਨਾਮੁ ਲਏ ਤਾਂ ਜੀਵੈ ਜਿਉ ਚਾਤ੍ਰਿਕ ਜਲਿ ਪੀਐ ਤ੍ਰਿਪਤਾਸੀ। ” (ਰਜਦਾ 

ਹੈ) 


-ਸਿਰੀ ੫, ੮੮, ੨:੨ (48) 


-ਸਾਰ ੪, ੧੨, ੨੧੨ (1202) 


ਤ੍ਰਿਪਿਤਾਸੀਐ- 
“ਨਾਨਕੁ ਮਨੁ ਤ੍ਰਿਪਤਾਸੀਐ ਸਿਫਤੀ ਸਾਚੈ ਨਾਇ। (ਰਜ ਜਾਈਐ ਸੰਤੁਸ਼ਟ 
ਕਰੀਏ) 





2142 


-ਮਾਰੂ ੩, ਵਾਰ ੩ਸ, ੧, ੧:੪ (1087) 
ਤ੍ਰਿਪਤਾਸੇ- 
“ਸਹਜਿ ਸੰਤੋਖਿ ਸਦਾ ਤ੍ਰਿਪਤਾਸੇ ਅਨਦੁ ਖਸਮ ਕੈ ਭਾਣੈ ਜੀਉ। ? (ਸਤੁੰਸ਼ਟ ਹੋਏ 
ਰਜੇ) 
ਮਾਝ ੫, ੪੨, ੩੩ (106) 
ਤ੍ਰਿਪਤਾਸੈ- 
-ਮਨ ਤ੍ਰਿਪਤਾਸੈ ਕੀਰਤਨ ਪ੍ਰਭ ਰੰਗਿ। ” 
-ਗਉ ੫, ਥਿਤੀ ੧੨:੪ (299) 
ਤ੍ਰਿਪਤਾਗਾ---- ਰਜ ਗਿਆ, ਤ੍ਰਿਪਤ ਹੋ ਗਿਆ, ਸ਼ਾਂਤ ਹੋ ਗਿਆ 
“ਹਰਿ ਰਸ ਉਪਰਿ ਅਵਰੁ ਕਿਆ ਕਹੀਐ ਜਿਨਿ ਪੀਆ ਸੋ ਤ੍ਰਿਪਤਾਗਾ। ” 
-ਸੋਰ ੧, ੧੦, ੩:੧ (598) 
ਤ੍ਰਿਪਤਾਣੇ ---- ਤ੍ਰਿਪਤ ਹੋਇਆ 
“ਜਲ ਥਲ ਮਹੀਅਲ ਸਭਿ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜੀਉ । ” 
-ਮਾਝ ੫, ੩੯, ੩:੩ (106) 
ਤ੍ਰਿਪਤਾਤਾ---- ਤ੍ਰਿਪਤ ਹੋ ਗਏ, ਰਜ ਗਏ 
“ਜਿਨਾ ਗੁਰਮੁਖਿ ਅੰਮਿ੍‌ਤੁ ਚਾਖਿਆ ਸੇ ਜਨ ਤ੍ਰਿਪਤਾਤਾ। ”” 
-ਗੂਜ ੩, ਵਾਰ ੧੫:੫ (514) 


ਹੋਰ ਰੂਪ: 


ਤ੍ਰਿਪਤਾਤੇ- 
“ਹਿਰਦੈ ਨਾਮੁ ਦੁਬਿਧਾ ਮਨਿ ਭਾਗੀ ਹਰਿ ਹਰਿ ਅੰਮ੍ਰਿਤੁ ਪੀ ਤ੍ਰਿਪਤਾਤੇ। ” (ਰੱਜ 
ਗਏ) 

-ਭੈਰ ੩, ੧੫, ੧":੨ (1131) 


ਤ੍ਰਿਪਤਾਨ ---- ਰਜਦਾ, ਸੰਤੁਸ਼ਟ/ਤ੍ਰਿਪਤ ਹੁੰਦਾ 
“ਤਾ ਤੇ ਨਾਹੀ ਮਨੁ ਤ੍ਰਿਪਤਾਨ। ”” 
-ਗਉ ੫, ੮੧, ੧੪ (179) 
ਹੋਰ ਰੂਪ: 
ਤ੍ਰਿਪਤਾਨਾ- 
“ਨਾਮ ਰੰਗਿ ਇਹੁ ਮਨੁ ਤ੍ਰਿਪਤਾਨਾ ਬਹੁਰਿ ਨ ਕਤਹੂੰ ਧਾਵਉ ਰੇ। ” (ਰਜ ਗਿਆ, 
ਤ੍ਰਿਪਤ ਹੋ ਗਿਆ) 
-ਆਸਾ ੫, ੧੩੧, ੧:੨ (404) 
ਤ੍ਰਿਪਤਾਨੀ - 
“ਹਰਿ ਜੀਉ ਅੰਮ੍ਰਿਤ ਬਿਰਖੁ ਹੈ ਜਿਨ ਪੀਆ ਤੇ ਤ੍ਰਿਪਤਾਨੀ। ” (ਤ੍ਰਿਪਤ ਹੋ ਗਏ) 
-ਗੂਜ ੩, ਵਾਰ ੧੪:੫ (514) 
ਤ੍ਰਿਪਤਾਨੇ- 
“ਨਾਮ ਰਸਿ ਜੋ ਜਨ ਤ੍ਰਿਪਤਾਨੇ। ” (ਰਜੇ ਹਨ, ਤ੍ਰਿਪਤ ਹੋਏ ਹਨ) 
-ਗੁਊ ੫. ਸੁਖ ੧੭, ੬:੧ (286) 
ਤ੍ਰਿਪਤਾਨੋ- 





2143 


“ਮਨ ਤ੍ਰਿਪਤਾਨੋ ਮਿਟੇ ਜੰਜਾਲ। ? (ਤ੍ਰਿਪਤ ਹੋ ਗਿਆ) 
-ਆਸਾ ੫, ੭੮, ੧:੧ (389) 


ਤ੍ਰਿਪਤਾਰੀ---- ਤ੍ਰਿਪਤ ਰਜੀ ਹੋਈ 


ਗਉ ੫, ੮੪, ੧":੨ (180) 


=੩, 


ਤ੍ਰਿਪਤਾਰੈ - 
“ਜਿਹ ਭੋਜਨ ਕੀਨੋ ਤੇ ਤ੍ਰਿਪਤਾਰੈ। ” (ਰਜਦਾ ਹੈ) 


-ਕਾਨ ੫, ੫, ੨੨ (1299) 


ਤ੍ਰਿਪਤਾਵਹਿ--- ਤ੍ਰਿਪਤ ਹੁੰਦਾ ਹੈ, ਰਜਦਾ ਹੈ 
“ਹਰਿ ਨਿਗ੍ਰਹਿ ਨ ਤ੍ਰਿਪਤਾਵਹਿ ਭੇਵਾ। ” 
-ਰਾਮ ੧, ਅਸ ੬, ੬੧੨ (906) 
ਹੋਰ ਰੂਪ: 
ਤ੍ਰਿਪਤਾਵਹੁ- 
“ਤ੍ਰਿਸਨਾ ਬੂਝੈ ਮਨੁ ਤ੍ਰਿਪਤਾਵਹੁ। ” (ਮੈ ਤ੍ਰਿਪਤ ਕਰ ਲਵਾ) 
-ਗਉ ੫, ੮੧, ੧":੨ (179) 
ਤ੍ਰਿਪਤਾਵਣਿਆ- ਰਜਾਉਂਦੇ/ਤ੍ਰਿਪਿਤ ਕਰਦੇ ਹਨ 
“ਹਰਿ ਰੰਗਿ ਰਹਹਿ ਸਦਾ ਰੰਗਿ ਰਾਤੇ ਹਰਿ ਰਸਿ ਮਨੁ ਤ੍ਰਿਪਿਤਾਵਣਿਆ। ” 
-ਮਾਝ ੩, ਅਸ ੩੦, ੧੩ (127) 
ਹੋਰ ਰੂਪ: 
ਤ੍ਰਿਪਤਾਵਣੀ 
“ਜੋ ਗੁਰਮੁਖਿ ਚੰਖੇ ਸਾਦੁ ਸਾ ਤ੍ਰਿਪਿਤਾਵਣੀ। ”” 
-ਸੋਰ ੪, ਵਾਰ ੧੩:੩ (647) 


ਤ੍ਰਿਪਤਾਵਨ --- ਤ੍ਰਿਪਤ ਹੋਣ, ਰਜਨ 
“ਘਰਿ ਘਰਿ ਮਾਂਗੇ ਤ੍ਰਿਪਤਾਵਨ ਤੇ ਚੂਕਾ। ” 


-ਪ੍ੁਭਾ ੫, ਅਸ ੨, ੫:੨ (1348) 


ਤ੍ਰਿਪਤਾਵੈ ---- ਰਜਦਾ, ਤ੍ਰਿਪਤ ਹੁੰਦਾ 

“ਜੋ ਜੋ ਪੀਵੈ ਸੋ ਤ੍ਰਿਪਤਾਵੈ ”” 

-ਮਾਝ ੫, ੨੨, ੨੧ (101) 
(1) ਰਜ਼ਨ ਦਾ ਪ੍ਰਭਾਵ, ਸੰਤੁਸ਼ਟ ਦੇਖੋ “ਤ੍ਰਿਪਤ” 
“ਸਚੁ ਸਲਾਹੀ ਸਚਿ ਲਗਾ ਸਚੈ ਨਾਇ ਤ੍ਰਿਪਤਿ ਹੋਇ।” 

-ਸਿਰੀ ੩, ੬0, ੪੧ (37) 
“ਬਿਨੁ ਪਿਰ ਤ੍ਰਿਪਤਿ ਨ ਕਬਹੂੰ ਹੋਈ। ” (ਸੰਤੁਸ਼ਟਤਾ, ਸ਼ਾਂਤੀ, ਤ੍ਰਿਪਤੀ) 

-ਗਉ ੧, ਅਸ ੧੧, ੬:੩ (226) 

(2) ਪ੍ਰਸੰਨ ਹੋਵੇ 





2144 


“ਜਨ ਨਾਨਕ ਪ੍ਰੀਤਿ ਤ੍ਰਿਪਤਿ ਗੁਰੁ ਸਾਚਾ। ” 
-ਗਉ ੪, ੪੨, ੪:੩ (165) 
“ਸੁਣਿ ਸੁਣਿ ਮਹਾ ਤ੍ਰਿਪਤਿ ਮਨੁ ਪਾਵੈ ਸਾਧੂ ਅੰਮ੍ਰਿਤ ਬਾਨੀ। ” ( ਭਾਵ ਸੰਤੋਖ) 
-ਸੋਰ ੫, ੧0, ੧":੨ (611) 
ਹੋਰ ਰੂਪ: 
ਤ੍ਰਿਪਤਿਆ- 
“ਮਾਰੂ ਮੀਹਿ ਨ ਤ੍ਰਿਪਤਿਆ ਅਗੀ ਲਹੈ ਨ ਭੁਖ। ” (ਰਜਿਆ, ਸੰਤੁਸ਼ਟ ਹੋਇਆ) 
-ਮਾਝ ੧, ਵਾਰ ੨੩ਸ, ੧, ੧੧ (118) 
“ਮਨੁ ਤ੍ਰਿਪਤਿਆ ਹਰਿ ਨਾਮੁ ਧਿਆਇ। ” (ਰੱਜ ਗਿਆ) 
ਵਡ ੩, ੭, ੧:੨ (560) 
ਤ੍ਰਿਪਤੀ- 
“ਹਰਿ ਨਾਮੁ ਅੰਮ੍ਰਿਤ ਚਾਖਿ ਤ੍ਰਿਪਤੀ ਨਾਨਕਾ ਉਰਧਾਰਿਆ। ” (ਰਜ ਗਈ, ਤ੍ਰਿਪਤ 
ਹੋ ਗਈ?) 
-ਬਿਲਾ ੧, ਛੰਤ ੧, ੪:੬ (843) 
ਤ੍ਰਿਪਿਤੀਐ- 
“ਨਾਮੁ ਮਿਲੈ ਮਨੁ ਤ੍ਰਿਪਿਤੀਐ ਬਿਨੁ ਨਾਮੈ ਧਿਗੁ ਜੀਵਾਸੁ। ” (ਰਜਦਾ ਹੈ) 
-ਸਿਰੀ ੪, ੬੬, ੧:੧ (40) 
“ਜਿਤੁ ਖਾਂਧੈ ਮਨੁ ਤ੍ਰਿਪਿਤੀਐ ਪਾਈਐ ਮੋਖ ਦੁਆਰੁ। ? (ਰਜਦਾ/ ਸ਼ਾਂਤ ਹੁੰਦਾ ਹੈ) 
-ਸੋਰ ੪, ਵਾਰ ਦਸ, ੩, ੧:੨ (645) 
ਤ੍ਰਿਪਤੀਵਨਾ--- ਤ੍ਰਿਪਤ ਹੋਣਾ, ਰਜ ਜਾਣਾ, ਸੰਤੁਸ਼ਟ ਹੋਣਾ 
“ਖਾਵਨਾ ਜਿਤੁ ਭੁਖ ਨ ਲਾਗੈ ਸੰਤੋਖਿ ਸਦਾ ਤ੍ਰਿਪਤੀਵਨਾ। ”? 
੍‌੍ -ਮਾਰੂ ੫, ਅਸ ੬, ੨:੧ (1019) 


ਰਜੇ ਰਹੇ, ਸੰਤੁਸ਼ਟ ਰਹੇ 
“ਬਿਨਵੰਤਿ ਨਾਨਕੁ ਸਦਾ ਤ੍ਰਿਪਤੇ ਹਰਿ ਨਾਮੁ ਭੋਜਨੁ ਖਾਇਆ। ”” 
-ਜੈਤ ੫, ਛੰਤ ੩, ੪:੬ (705) 


=੩੩ 


ਤ੍ਰਿਪਤੈ- 
“ਹਰਿ ਕੀ ਮੈ ਭੂਖ ਲਾਗੈ ਹਰਿ ਨਾਮਿ ਮੇਰਾ ਮਨੁ ਤ੍ਰਿਪੰਤੈ ਹਰਿ ਮੇਰਾ ਸਾਕੁ ਅੰਤਿ 
ਹੋਇ ਸਖਾਈ। ”” 
-ਗੂਜ ੩, ੪, ੨:੨ (490) 
ਤਿੰਨ ਹਾਲਤਾਂ, ਤਿੰਨ ਗੁਣ- ਰਜੋ ਤਮੋ ਸਤੋ, ਤ੍ਰਿਗਿਣੀ ਮਾਇਆ ਭਾਵ ਮਾਇਆ ਵਾਲੀ 
ਰੁਚੀ/ਧਿਆਨ/ ਅਭਿਲਾਖਾ 
“ਤਾੜੀ ਲਾਗੀ ਤ੍ਰਿਲੁ ਪਲਟੀਐ ਛੁਟੈ ਹੋਇ ਪਸਾਰੀ। ” 
ਹੁ -ਗਉ ਕਬ, ੫੩, ੨:੨ (334) 


ਰਜਨਾ, ਸੰਤੁਸ਼ਟ ਹੋਣਾ, ਵੇਖੋ “ਤ੍ਰਿਪਤ” 
“ਅੰਮ੍ਰਿਤ ਨਾਮੁ ਨਾਰਾਇਣ ਨਾਨਕ ਪੀਵਤੰ ਸੰਤ ਨ ਤ੍ਰਿਪੁਤੇ । ”” 
-ਸਸ ੫, ੨੬੨ (1356) 





2145 


-ਸਿਰੀ ੧, ੧੨, ੩:੧ (18) 


-ਮਾਝ ੩, ਅਸ ੭, ੪੨੨ (113) 
“ਤ੍ਰਿਬਿਧਿ ਮਾਇਆ ਕਾਰਣਿ ਲੂਝੈ। ” 
-ਮਾਝ ੩, ੩੦, ੩੨ (127) 
(2) ਤਿੰਨ ਪ੍ਰਕਾਰ ਦੀ 
“ਤ੍ਰਿਬਿਧਿ ਮਨਸਾ ਤ੍ਰਿਬਿਧਿ ਮਾਇਆ। ” 
-ਮਾਝ ੩, ਅਸ ੧੩, ੫:੨ (117) 
“ਤ੍ਰਿਬਿਧਿ ਬੰਧਨ ਤੂਟਹਿ ਗੁਰ ਸਬਦੀ ਗੁਰ ਸਬਦੀ ਮੁਕਤਿ ਕਰਾਵਣਿਆ। ”” 
-ਮਾਝ ੩, ਅਸ ੩੦, ੩:੩ (127) 


ਤਿੰਨ ਲੋਕ-ਆਕਾਸ, ਪਾਤਾਲ ਤੇ ਧਰਤੀ, ਤਿੰਨ ਭਵਨ ਭਾਵ ਸਾਰਾ ਸੰਸਾਰ 
“ਸੁਰਿ ਨਰ ਗਣ ਗੰਧੂਬ ਜਿਨਿ ਮੋਹੇ ਤ੍ਰਿਭਿਵਣ ਮੇਖੁਲੀ ਲਾਈ। ”” 
-ਸਿਰੀ ਕਬ, ੩, ੧:੨ (92) 
“ਤ੍ਰਿਭਿਵਣ ਤਾਰਣਹਾਰੁ ਸੁਆਮੀ ਏਕੁ ਨ ਚੇਤਸਿ ਅੰਧਾਤਾ। ”” 
-ਗਉਂ ੧, ੧੫, ੨:੨ (155) 
“ਤਨ ਤ੍ਰਿਿਵਣ ਮਹਿ ਰਹਿਓ ਸਮਾਈ। ”” (ਸੰਸਾਰ ਭਾਵ ਸੰਸਾਰਕ ਪਦਾਰਥ) 
-ਗਉ ਕਬ, ਬਾਅ ੨੨੪੨ (341) 
“ਜਉ ਤ੍ਰਿਭਿਵਣ ਤਨ ਮਾਹਿ ਸਮਾਵਾ। ” (ਸੰਸਾਰਕ ਪਦਾਰਥ ਤਨ ਵਿਚ ਹੀ ਸਮਾ 
ਜਾਣ) 
-ਗਉ ਕਬ, ਬਾਅ, ੨੨੪੩ (341) 
( “ਮਹਾਨਕੋਸ਼ ਇਥੇ ਅਰਥ ਤ੍ਰਿਭਵਨ ਰੂਪ ਕਰਤਾਰ ਕਰਦਾ ਹੈ) 
ਤ੍ਰਿਭਵਣਸਾਰ -- ਤਿੰਨਾਂ ਹੀ ਲੋਕਾਂ ਭਾਵ ਸਾਰੀ ਸ੍ਰਿਸ਼ਟੀ ਦੀ ਸੂਝ 
“ਸਰਬ ਦ੍ਰਿਸਟਿ ਲੋਚਨ ਅਭ ਅੰਤਰਿ ਏਕਾ ਨਦਰਿ ਸੁ ਤ੍ਰਿਭਿਵਣਸਾਰ। ”? 
-ਗੂਜ ੧, ਅਸ ੨, ੩੨ (504) 
ਤ੍ਰਿਭਵਣਨਾਥੁ -- ਤ੍ਰਿਲੋਕੀ ਦਾ ਮਾਲਕ, ਸਾਰੀ ਸ੍ਰਿਸ਼ਟੀ ਦਾ ਸੁਆਮੀ ਭਾਵ ਪ੍ਰਭੂ 
“ਅਨਿਕ ਪਾਤਿਕ ਹਰਤਾ ਤ੍ਰਿਿਵਣਨਾਥੁ ਰੀ ਤੀਰਥਿ ਤੀਰਥਿ ਭੂਮਤਾ ਲਹੈ ਨ ਪਾਰੁ 
ਰੀ।” 
-ਧਨਾ ਤ੍ਰਿਲੋ, ੧, ੩:੧ (695) 
ਤ੍ਰਿਭਵਣਿ ---- ਤਿੰਨਾਂ ਲੋਕਾਂ ਵਿਚ, ਵੇਖੋ _“ਤ੍ਰਿਭਿਵਣ ” 
“ਤ੍ਰਿਭਵਣਿ ਸੋ ਪ੍ਰਭੁ ਜਾਣੀਐ ਸਾਚੋ ਸਾਚੈ ਨਾਇ। ” 
-ਸਿਰੀ ੧, ਅਸ ੬, ੫:੩ (57) 


ਹੋਰ ਰੂਪ: 
ਤ੍ਰਿਭਵਣੂ- 
“ਜਲ ਤੇ ਤ੍ਰਿਭਿਵਣ ਸਾਜਿਆ ਘਟਿ ਘਟਿ ਜੋਤਿ ਸਮੋਇ। ” (ਤਿੰਨ ਲੋਕ ਸ੍ਰਿਸ਼ਟੀ) 





2146 


-ਸਿਰੀ ੧, ੧੫, ੩੨ (19) 
ਤ੍ਰਿਭਵਣੋਂ- 
“ਤ੍ਰਿਭਿਵਣੋ ਤੁਝਹਿ ਕੀਆ ਸਭੁ ਜਗਤੁ ਸਬਾਇਆ ਰਾਮ। ? (ਸਾਰਾ ਸੰਸਾਰ) 
-ਆਸਾ ੧, ਛੰਤ ੨, ੪:੨ (437) 


“ਅਖਰ ਮਹਿ ਤ੍ਰਿਭਿਵਨ ਪ੍ਰਭਿ ਧਾਰੇ। ” 


-ਗਉ ੫. ਬਾਅ ੫੪:੧ (261) 


1325 ਬਿਕਰਮੀ ਵਿਚ ਜਨਮਿਆ ਵੈਸ਼ ਜਾਤ ਦਾ ਬਾਰਸੀ (ਸ਼ੋਲਾਪੁਰ) ਦਾ ਵਸਨੀਕ ਇਕ 
ਭਗਤ ਜਿਸ ਦੇ ਚਾਰ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਰੀ, ਗੂਜਰੀ ਤੇ ਧਨਾਸਰੀ 
ਰਾਗਾਂ ਵਿਚ ਸੰਕਲਤ ਹਨ । 
“ਤ੍ਰਿਲੋਚਨ ਗੁਰ ਮਿਲਿ ਭਈ ਸਿਧਿ। ”?” 

-ਬਸੰ ਪ, ੧, ੫:੨ (1192) 
ਹੋਰ ਰੂਪ: 
ਤ੍ਰਿਲੋਚਨੁ - 
“ਨਾਮਦੇਉ ਤ੍ਰਿਲੋਚਨੁ ਕਬੀਰ ਦਾਸਰੋ ਮੁਕਤਿ ਭਇਓ ਚੰਮਿਆਰੋ । ? 

-ਗੂਜ ੫, ੧੦, ੨:੨ (498) 


“ਤਬ ਇਹ ਤੀਅ 'ਉਹੁ ਕੰਤੁ ਕਹਾਵਾ। ” 
-ਗਉ ਕਬ, ਬਾਅ ੪੧:੪ (342) 


ਯੁੱਗਾਂ ਦੇ ਕਰਮ ਵਿਚ ਦੂਜਾ ਯੱਗ 
“ ਸਤਜੁਗੁ ਤੇਤਾ ਦੁਆਪਰੁ ਭਣੀਐ ਕਲਿਜੁਗੁ ਉਤਮੋ ਜੁਗਾ ਮਾਹਿ। ” 
-ਆਸਾ ੫, ੧੪੦, ੩੯੧ (406) 


-ਆਸਾ ੧, ਵਾਰ ੧੩ਸ, ੧, ੧:੪ (470) 


“ਤੈ ਗੁਣ ਬਿਖਿਆ ਅੰਧੁ ਹੈ ਮਾਇਆ ਮੋਹ ਗੁਬਾਰ। ” (ਤਿੰਨ ਗੁਣ ਹਨ, ਰਜੋ, 
ਤਮੋ, ਸਤੋ) 
-ਸਿਰੀ ੩, ੪੩, ੩੧ (30) 

“ਮਾਈ ਮਾਗਤ ਤ੍ਰੈ _ਲੋਭਾਵਹਿ। ? 

-ਰਾਮ ੧, ਅਸ ੨, ੪:੨ (903) 
(ਮਹਾਨਕੋਸ਼ ਇਥੇ _'ਤ੍ਰੈ” ਦਾ ਅਰਥ ਮਨ, ਨੇਤ ਤੇ ਤੁਚਾ ਕਰਦਾ ਹੈ) 
(1) ਤਿੰਨਾਂ ਗੁਣਾਂ ਦਾ ਧਾਰਨੀ 
“ਤੈਗੁਣ ਰੋਵਹਿ ਨੀਤਾ ਨੀਤ। ”” 

-ਆਸਾ ੧, ਅਸ ੪, ੫੧੨ (413) 





2147 


“ਖੰਡ ਬ੍ਰਹਮੰਡ ਤ੍ਰੈਗੁਣ ਨਾਚੇ ਜਿਨ ਲਾਗੀ ਹਰਿ ਲਿਵ ਤੁਮਾਰੀ। ” (ਤ੍ਰਿਗੁਣੀ 
ਸ੍ਰਿਸ਼ਟੀ) 
-ਗੁਜ ੩, ਅਸ ੧, ੫:੧ (506) 
“ਤੈਗੁਣ ਅਚੇਤ ਨਾਮ ਚੇਤਹਿ ਨਾਹੀ ਬਿਨੁ ਨਾਵੈ ਬਿਨਸਿ ਜਾਈ। ”? 
-ਰਾਮ ੩, ਅਸ ੨, ੧੫:੧ (909) 
(ਤੈ ਗੁਣੀ ਜੀਵ ਤ੍ਰੈ ਗੁਣਾਂ ਦਾ ਧਾਰਨੀ) 
ਹੋਰ ਰੂਪ: 
ਤੈ ਗੁਣੀਆ- 
“ਇੰਦੀ ਦਸੇ ਦਸੇ ਫੁਨਿ ਧਾਵਤ ਤ੍ਰੈ ਗੁਣੀਆ ਖਿਨੁ ਨ ਟਿਕਾਵੈਗੋ। ”” 
-ਕਾਨ ੪, ਅਸ ੪, ੩:੧ (1310) 
(ਤਿੰਨਾਂ ਗੁਣਾਂ ਵਾਲੀ/ ਦੀ ਧਾਰਨੀ) 
(2) ਤਿੰਨ ਗੁਣ 
“ਬ੍ਰਹਮਾ ਬਿਸਨੁ ਮਹੇਸੁ ਤ੍ਰੈ ਗੁਣ ਸਿਰਿ ਧੰਧੈ ਲਾਇਆ। ”? 
-ਗੂਜ ੩, ਵਾਰ ੨:੪ (509) 
“ਤੈ ਗੁਣ ਬਧਕ ਮੁਕਤਿ ਨਿਰਾਰੀ। ”” 
-ਮਾਰੂ ੩, ਸੋਲਾ ੬, ੧੩:੨ (1049) 
“ਮੂਰਖ ਅੱਧੇ ਤ੍ਰੈ ਗੁਣ ਸੇਵਹਿ ਮਾਇਆ ਕੈ ਬਿਉਹਾਰੀ। ” (ਤਿੰਨ ਗੁਣਾਂ ਦੀ) 
-ਸਾਰ ੪, ਵਾਰ ੨੪ਸ, ੩, ੧:੩ (1246) 


ਹੋਰ ਰੂਪ: 


ਤੈ ਗੁਣੀਆ- 
“ਗੁਰਮੁਖਿ ਤ੍ਰੈ-ਗੁਣੀਆ ਬਿਸਥਾਰੁ । ” (ਤਿੰਨਾਂ ਗੁਣਾਂ ਦਾ) 
-ਮਲਾ ੫, ੧੯, ੧੨ (1270) 
(3) ਤਿੰਨ ਗੁਣਾਂ ਵਾਲੀ ਅਵਸਥਾ 
“ਤੈ ਗੁਣ ਸਭਾ ਧਾਤੁ ਹੈ ਨ ਹਰਿ ਭਗਤਿ ਨ ਭਾਇ। ”? 
-ਮਲਾ ੩, ੨, ੨:੧ (1258) 
ਤੈ ਗੁਨੀਆ --- ਤਿੰਨ ਗੁਣਾਂ ਵਿਚ ਵਿਚਰਨ ਵਾਲੇ, ਸੰਸਾਰੀ 
“ਸੁਰਿ ਨਰ ਦੇਵ ਅਸੁਰ ਤ੍ਰੈ ਗੁਨੀਆ ਸਗਲੋ ਭਵਨੁ ਲੁਟਿਓ ਰੀ। ?” 
-ਆਸਾ ੫, ੫੧, ੧੦੨ (384) 
“ਮੋਹਨੀ ਮੋਹਿ ਲੀਏ ਤ੍ਰੈ੍‌ਗੁਨੀਆ। ” 
-ਮਾਰੂ ੫, ੧੮, ੧:੧ (1004) 
ਤਿੰਨਾਂ ਪਾਲਾਂ (ਸਤਰਾਂ) ਵਾਲੀ ਭਾਵ ਗਾਇਤ੍ਰੀ 
“ਤੈਪਾਲ ਤਿਹਾਲ ਬਿਚਾਰੰ। ? 
-ਆਸਾ ੧, ਵਾਰ ੧੪ਸ, ੧, ੨:੪ (470) 


-ਤੁਖਾ ੪, ਛੰਤ ੪, ੩:੨ (1116) 





2148 


-ਗੂਜ ੩, ਵਾਰ ੧:੩ (509) 


ਲੋਕ ਦੀਪਕੁ ਸਬਦਿ ਚਾਨਣੁ ਪੰਚ ਦੂਤ ਸੰਘਾਰਹੇ। ” 
-ਤੁਖਾ ੧, ਛੰਤ ੬, ੩:੪ (1113) 


“ਠਗਾ ਨੀਹੁਮ ਤ੍ਰੋੜਿ ਜਾਣੁ ਗੰਧੁਬਾ ਨਗਰੀ। ?” 
-ਮਾਰੂ ੫, ਵਾਰ ੧੩ਸ, ੫. ੩:੧ (1098) 


“ਪਰਨਿੰਦਾ ਨਹ ਸ੍ਰੋਤਿ ਸੁਵਣੰ ਆਪੁ ਤ੍ਰਿਗਿ ਸਗਲ ਰੇਣੁਕਹ। ”” 
-ਸਸ ੫, ੪੦੬ (1357) 


ਥ 
ਸਰੀਰ ਅਥਵਾ ਹੋਰ ਇੰਦਰੀਆਂ ਦਾ ਹੋਰ ਕੰਮ ਕਰਨ ਤੋ` ਅਸਮਰਥ ਹੋਣਾ, ਅਥਵਾ ਰਹਿ 
ਜਾਣਾ 


“ਆਖਹਿ ਥਕਹਿ ਆਖਿ ਆਖਿ ਕਰਿ ਸਿਫਤ) ਵੀਚਾਰ। ” 
-ਸਾਰ ੪, ਵਾਰ ੧੧ਸ, ੧, ੧:੬ (1241) 


ਥਕਣਾ, ਹੋਰ ਕੰਮ ਕਰਨ ਤੋ ਅਸਮਰਥ ਹੋ ਜਾਣਾ 
“ਦਿਨਸੁ ਰੈਨੀ ਥਕਤ ਨਾਹੀ ਕਤਹਿ ਨਾ ਹੀ ਛੋਟ। ”” 
-ਸਾਰ, ੫, ੧੦੪, ੧":੨ (1224) 


ਹੋਰ ਰੂਪ: 
ਥਕੰਤ- 
“ਆਵੰਤ ਜਾਵੰਤ ਥਕੰਤ ਜੀਆ ਦੁਖ ਸੁਖ ਬਹੁ ਭੋਗਣਹ। ” 
-ਸਸ ੫, ੪੯:੩ (1358) 


“ਸੰਧਾ ਥਕਾ ਹਉ ਮੁਈ ਮਮਤਾ ਮਾਇਆ ਕ੍ਰੋਧੁ। ” 
-ਸਿਰੀ ੧, ੧੪, ੩:੨ (19) 


ਹੋਰ ਕੰਮ ਕਰਨ ਤੋ ਅਸਮਰਥ ਹੋਵਾਂ 
“ਨਾ ਹਉ ਥਕਾਂ ਨ ਠਾਕੀਆ ਏਵਡ ਰਖਹਿ ਜੋਤਿ। ? 
-ਸਾਰ ੪, ਵਾਰ ੧੦ਸ, ੧, ੨:੩ (1241) 


(1) ਥਕ ਜਾਣਾ, ਹੋਰ ਕਰਨ ਤੋ ਅਸਮਰਥ ਹੋ ਜਾਣਾ 
“ਦੇਦਾ ਦੇ ਲੈਦਾ ਥਕਿ ਪਾਹਿ। ? 
-ਜਪੁਂ ੧, ੩:੧੧ (2) 
“ਸਿਧ ਸਾਧਿਕ ਨਾਂਵੈ ਨੋ ਸਭਿ ਖੋਜਦੇ ਥਕਿ ਰਹੇ ਲਿਵ ਲਾਇ। ”! (ਥੱਕ ਗਏ) 
-ਸੋਰ ੪, ਵਾਰ ੨੦ਸ, ੩, ੨੨੧ (650) 





2149 


(2) ਥਕ ਕੇ, ਲਾਚਾਰ ਹੋ ਕੇ 
“ਚਾਰਿ ਕੁੰਟ ਦਹ ਦਿਸ ਭੂਮੇ ਥਕਿ ਆਏ ਪ੍ਰਭ ਕੀ ਸਾਮ। ” 
-ਮਾਝ ੫, ਬਾਰਾ ੧:੨ (133) 
“ਥਕਿ ਪਰਿਓ ਪ੍ਰਭ ਦਰਬਾਰ। ”” 
-ਬਿਲਾ ੫, ਅਸ ੧, ੮:੨ (837) 


“ਸਰਨਿ ਗਹੀ ਪੂਰਨ ਅਬਿਨਾਸੀ ਆਨ ਉਪਾਵ ਥਕਿਤ ਨਹੀ ਕਰਸਨ। ” 
-ਕਾਨ ੫, ੨੯, ੨:੧ (1303) 


(1) ਰਹਿ ਗਈ, ਹਾਰ ਗਈ, ਥਕ ਗਈ 
“ਮਿਤ੍ਰ ਘਣੇਰੇ ਕਰਿ ਥਕੀ ਮੇਰਾ ਦੁਖੁ ਕਾਟੈ ਕੋਇ। ”” 

-ਸਿਰੀ ੩, ੫੯, ੪:੧ (37) 
(2) ਮੁੱਕ ਗਈ 
“ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ। (ਮੁੱਕ ਗਈ) 

-ਤਿਲੰ ੧, ੫, ੧:੪ (722) 
“ਤ੍ਰਿਸਨਾ ਥਕੀ ਨਾਨਕਾ ਜਾ ਮਨੁ ਰਤਾ ਨਾਇ। ” 

-ਮਾਰੂ ੩, ਵਾਰ ੧੫ਸ, ੧, ੨:੨ (1090) 


(1) ਥਕ ਗਏ, ਰਹਿ ਗਏ, ਹਾਰ ਗਏ 


“ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ। ” 
-ਜਪੁ ੧, ੨੨੧੨ (5) 


“ਸਤਗੁਰੂ ਕਿਆ ਫਿਟਕਿਆ ਮੰਗਿ ਥਕੇ ਸੰਸਾਰਿ। ” 
-ਸਿਰੀ ੩, ੫੩, ੧:੩ (34) 


(2) ਬਾਕੀ ਬਚੇ, ਰਹਿ ਗਏ 
“ਦਿਨ ਥੋੜੜੇ ਥਕੇ ਭਇਆ ਪੁਰਾਣਾ ਚੋਲਾ। ? 
-ਸਿਰੀ ੧, ੨੪, ੧":੨ (23) 
“ਫਰੀਦਾ ਸਚੁ ਭਰਿਆ ਭੀ ਚਲਸੀ ਥਕੇ ਕਵਲ ਇਕਲ। ” 
-ਸਲੋ ਫਰ, ੬੬:੨ (1381) 


ਥਟਣਹਾਰੈ---- ਬਣਾਨ ਵਾਲੇ ਨੇ, ਰਚਨਹਾਰੇ ਨੇ, ਕਰਤਾਰ ਨੇ 


“ਥਟਣਹਾਰੈ ਥਾਟੁ ਆਪੇ ਹੀ ਥਟਿਆ। ”? 
-ਰਾਮ ੫. ਵਾਰ ੧:੧ (957) 


-ਰਾਮ ੫. ਵਾਰ ੧:੧ (957) 


-ਰਾਮ ੫. ਵਾਰ ੨੨੦੬ (966) 
(2) ਟਿਕਾਇਆ ਗਿਆ, ਸਥਾਪਿਤ ਕੀਤਾ ਗਿਆ 
“ਜਿਨਿ ਆਖੀ ਸੋਈ ਕਰੇ ਜਿਨਿ ਕੀਤੀ ਤਿਨੈ ਥਟੀਐ । ” 





2150 


-ਰਾਮ ਬਸ, ਵਾਰ ੨:੧੨ (967) 


-ਰਾਮ ੧, ਅਸ ੨. ੫:੧ (903) 
“ਪੂਜਾ ਚਕ ਕਰਤ ਸੋਮਪਾਕਾ ਅਨਿਕ ਭਾਂਤਿ ਥਾਟਹਿ ਕਰਿ ਥਟੂਆ। ”” 
੍‌੍ -ਸਮ ੫, ੧੧":੪ (1389) 
ਮੰਮਾ, ਸਰੀਰ ਦਾ ਉਹ ਅੰਗ ਜਿਥੋ ਬੱਚਾ ਮਾਂ ਦਾ ਦੁੱਧ ਚੁੰਘਦਾ ਹੈ 
“ਪਹਿਲੈ ਪਿਆਰਿ ਲਗਾ ਥਣ ਦੁਧਿ। ” 
-ਮਾਝ ੧, ਵਾਰ ੧ਸ, ੪, ੨੨੧ (137) 
(1) ਥਣਾਂ ਵਿਚ, ਮੰਮਿਆਂ ਵਿਚ 
“ਮੈ ਮਤ ਜੋਬਨਿ ਗਰਬਿ ਗਾਲੀ ਦੁਧਾ ਥਣੀ ਨ ਆਵਏ । ” 
-ਗਉ ੧, ਛੰਤ ੧, ੧:੫ (242) 
(2) ਥਣਾਂ ਕਰਕੇ, ਥਣਾਂ ਸਦਕਾ 
“ਸਸੁੜਿ ਸੁਹੀਆ ਕਿਵ ਕਰੀ ਨਿਵਣੁ ਨ ਜਾਇ ਥਣੀ। ” 
-ਸਲੋ ੧, ੧੨ (1410) 


ਗੁਰਮੁਖੀ ਲਿਪੀ ਦਾ 22ਵਾਂ ਅੱਖਰ “ਥ? 
“ਥਥਾ ਥਿਰੁ ਕੋਊ ਨਹੀ ਕਾਇ ਪਸਾਰਹੁ ਪਾਵ। ” 
-ਗਉ ੫. ਬਾਅ ੩੩੧ (257) 


ਹੋਰ ਰੂਪ: 
ਥਥੈ- 
“ਥਥੈ _ਥਾਨਿ ਥਾਨੰਤਰਿ ਸੋਈ ਜਾ ਕਾ ਕੀਆ ਸਭੁ ਹੋਆ। ” (ਥਥੇ ਦੁਆਰਾ ਉਪਦੇਸ਼ 


-ਆਸਾਂ ੧, ਪਟੀ ੨੦੧੧ (433) 


-ਗੋਂਡ ਨਾਮ, ੪, ੨੨ (874) 


-ਗੂਜ ਰਵਿ, ੧, ੧:੧ (525) 


“ਨਉ ਖੰਡ ਜੀਤੇ ਸਭਿ ਥਾਨ ਥਨੰਤਰ। ” 
-ਆਸਾਂ ੫, ੪, ੨੧੨ (371) 


ਹੋਰ ਰੂਪ: 
ਥਨੰਤਰਾ- 
“ਜੇਤੇ ਥਾਨ ਥਨੰਤਰਾ ਤੇਤੇ ਭਵਿ ਆਇਆ। ? 





2151 


=ਸਿਰੀ ੫, ੭੨, ੨੧ (42) 
ਥਨੰਤਰਿ- 
“ਘਰਿ ਇਕੋ ਬਾਹਰਿ ਇਕੋ ਥਾਨ ਥਨੰਤਰਿ ਆਪਿ। ” (ਭਾਵ ਸਭ ਥਾਂ) 
-ਸਿਰੀ ੫, ੭੯, ੩:੧ (45) 
ਥਨੰਤਰੀ- 
““ਸਰਬੇ ਥਾਨ ਥਨੰਤਰੀ ਤੂ ਦਾਤਾ ਦਾਤਾਰੁ । ? 
੍‌ -ਰਾਮ ੧, ਓਅੰ ੩੪:੫ (934) 


-ਕਾਨ ੫, ੪੬, ੨੨ (1307) 


-ਬਸੰ ੪, ਪ, ੧:੨ (1178) 


“ਤਿਤੁ ਨਾਮਿ ਰਸਿਕੁ ਨਾਨਕੁ ਲਹਣਾ ਥਪਿਓ ਜੇਨ ਸੁਬ ਸਿਧੀ। ” 

-ਸਵ ੩, ੧:੩ (1392) 
ਹੋਰ ਰੂਪ: 
ਥਪਿਅਉ- 


“ਗੁਰ ਅਮਰਦਾਸਿ ਥਿਰੁ ਥਪਿਅਉ ਪਰਗਾਮੀ ਤਾਰਣ ਤਰਣ। ” 
-ਸਵ ੪, ਸਲ ੨:੫ (1406) 


ਥਪਿਆ- 
“ਅਬਲ ਬਲੁ ਤੋੜਿਆ ਅਚਲ ਚਲ ਥਪਿਆ ਅਘੜੁ ਘੜਿਆ ਤਹਾ ਅਪਿਉ 
ਪੀਆ। ”? 

-ਮਾਰੂ ਜੈਦੇ ੧, ੧:੨ (1106) 
ਥਪੇ- 
“ਪਾਰਬ੍ਹਮ ਗੁਰਦੇਵ ਨੀਚਹੁ ਉਚ ਥਪੇ। ” (ਥਾਪਿ ਦਿੰਦਾ/ਬਣਾ ਦਿੰਦਾ ਹੈ) 

-ਜੈਤ ੫, ਵਾਰ ੧੯:੩ (710) 


“ਤਿਨਿ ਸ੍ਰੀ ਰਾਮਦਾਸੁ ਸੋਢੀ ਥਿਰੁ ਥਪ੍ਉ। ” 

-ਸਵ ੪, ਗਯੰ ੧:੧੬ (1401) 
ਥੰਭ- 
(1) ਰੋਕੇ (ਕੋਸ਼, ਸੰਥਿਆ ਸ਼ਬਦਾਰਥ) ਥੰਮੀ, ਸਹਾਰਾ (ਦਰਪਣ, ਨਿਰਣੈ) 
“ਕਾਇਆ ਮੰਦਰ ਮਨਸਾ ਥੰਭ। ”” 

-ਗਉ ਕਬ, ਵਾ ੧:੨ (344) 

(2) ਥੰਮੀ, ਥਮਲਾ 
“ਪੀਤ ਪੀਤਾਂਬਰ ਤ੍ਿਿਵਣ ਧਣੀ ਥੰਭ ਮਾਹਿ ਹਰਿ ਭਾਂਖੈ। ? 

-ਭੈਰ ਨਾਮ, ੯, ੪:੨ (1165) 





| ਉਰ ਨੰ 


“ਪ੍ਰਭ ਥੰਭ ਤੇ ਨਿਕਸੇ ਕੈ ਬਿਸਥਾਰ। ”” 

-ਬਸੰ ਕਬ, ੪, ੪:੩ (1194) 
ਹੋਰ ਰੂਪ: 
ਥੰਭਾ- 
“ਜਲ ਕੀ ਭੀਤਿ ਪਵਨ ਕਾ ਥੰਭਾ ਰਕਤ ਬੂੰਦ ਕਾ ਗਾਰਾ। ” 

-ਸੋਰ ਰਵਿ, ੬, ੧:੧ (659) 
ਥੰਭਿ- 

-ਗਉ ਕਬ, ੫੮, ੩:੨ (336) 


“ ਸ਼ਿਨੂ ਹੀ ਥਾਭਹ ਮੰਦਿਰੁ ਥੰਭੈ । ”” 
-ਗਉ ਕਬ, ਬਾਅ ੨੩੪੪ (341) 


“ਬਿਸਾਰਿ ਹਰਿ ਜੀਉ ਬਿਖੈ ਭੋਗਹਿ ਤਪਤ ਥੰਮ ਗਲਿ ਲਾਇ। ” 
-ਮਾਰੂ ੫, ੧੧, ੧:੨ (1001) 


(1) ਸਹਾਰਾ ਦੇਣਾ, ਟਿਕਾਈ ਰਖਨ ਲਈ 
“ਕ੍ਰਿਪਾ ਕ੍ਰਿਪਾ ਕਰਿ ਸਾਧੁ ਮਿਲਾਵਹੁ ਜਗੁ ਥੰਮਨ ਕਉ ਥੰਮੁ ਦੀਜੈ । ” 
-ਕਲਿ ੪, ਅਸ ੩, ੧:੨ (1324) 


-ਗਉ ੫. ਸੁਖ ੧੫, ੩:੧ (282) 


-ਮਾਰੂ ੧, ਸੋਲਾ ੧੭, ੬:੨ (1037) 


“ਆਪੀਨੈ ਆਪੁ ਸਾਜਿਓਨੁ ਆਪੇ ਹੀ ਥੰਮਿ ਖਲੋਆ। ? 
-ਰਾਮ ਬਸ, ੮:੨ (968) 


“ਘਰੁ ਬੰਧਹੁ ਸਚ ਧਰਮ ਕਾ ਗਡਿ ਥੰਮੁ ਅਹਲੈ। ” 


-ਗਉ ੫, ਵਾਰ ੮:੩ (320) 


ਸਹਾਰਾ ਦੇਵੇ, ਡਿਗਣ ਤੋ ਆਸਰਾ ਦੇ ਬਚਾਏ 
“ਆਪੇ ਥੰਮੈ ਮੈ ਸਚਾ ਸੋਈ। ”” 
-ਸੂਹੀ ੫, ੩੯, ੧:੨ (744) 


“ਗੁਨ ਗੋਵਿੰਦ ਗੁਰਮੁਖਿ ਨ ਜਪਿਆ ਤਪਤ ਥੰਮੁ ਗਲਿ ਲਾਤਿਆ। ”? 





2153 


-ਬਿਹਾ ੫. ਛੰਤ ੭, ੨:੪ (546) 


““ਤਿੰਥੈ ਅੰਮ੍ਰਿਤ ਭੋਜਨੁ ਸਹਜ ਧੁਨਿ ਊਪਜੈ ਜਿਤੁ ਸਬਦਿ ਜਗਤੁ ਥੰਮ੍ਰਿ ਰਹਾਇਆ। ” 
-ਆਸਾ ੩, ਛੰਤ ੭, ੪:੪ (441) 


“ਸਾਂਗੁ ਉਤਾਰਿ ਥੰਮ੍ਰਿਓ ਪਾਸਾਰਾ। ” 
-ਸੂਹੀ ੫, ੧, ੧੧੩ (736) 


“ਸਤਿਗੁਰ ਮਿਲਿਐ ਧਾਵਤੁ ਥੰਮਿਆ ਨਿਸ ਘਰਿ ਵਸਿਆ ਆਏ। ” 
-ਆਸਾ ੩, ਛੰਤ ੭, ੪:੧ (440) 
ਹੋਰ ਰੂਪ: 
ਥੰਮੀਐ- 
“ਸਭੁ ਕੋ ਭਰਿਆ ਫੂਕਿ ਆਖਣਿ ਕਹਣਿ ਨ ਥੰਮ੍ਰੀਐ। ” 
-ਸਾਰ ੪, ਵਾਰ ੧੯ਸ, ੧, ੨੩ (1244) 


€) 


“ਥੰਮੂ ਉਪਾੜਿ ਹਰਿ ਆਪੁ ਦਿ ਖਾਇਆ। ” 


-ਭੈਰ ੩, ਅਸ ੧, ੯੧ (1154) 


-ਸੂਹੀ ਕਬ, ੨, ੧:੧ (792) 


“ਥਰਥਰ ਕੰਧੈ ਜੀਅੜਾ ਥਾਨ ਵਿਹੂਣਾ ਹੋਇ। ” 
-ਰਾਮ ੧, ਓਅੰ ੩੪੯੧ (934) 


(1) ਧਰਤੀ, ਧਰਤੀ ਦਾ ਉਹ ਭਾਗ ਜਿਥੇ ਪਾਣੀ ਨਾ ਹੋਵੇ, ਖੁਸ਼ਕੀ 
“ਸਰ ਭਰਿ ਥਲ ਹਰੀਆਵਲੇ ਇਕ ਬੂੰਦ ਨ ਪਵਈ ਕੇਹ। ” 
-ਸਿਰੀ ੧, ਅਸ ੧੧, ੩:੨ (60) 
“ਜਲ ਥਲ ਨੀਰਿ ਭਰੇ ਸਰ ਸੁਭਰ ਬਿਰਥਾ ਕੋਇ ਨ ਜਾਏ ਜੀਉ। ” (ਸੁੱਕੀ ਧਰਤੀ) 
-ਮਾਝ ੫, ੩੦, ੨:੩ (103) 
“ਜਲ ਥਲ ਮਹੀਅਲ ਸਭਿ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜੀਉ। (ਖੁਸ਼ਕੀ) 
-ਮਾਝ ੫, ੩੯, ੩:੩ (106) 
“ਥਲ ਵਾਰੋਲੇ ਬਹੁਤੁ ਅਨੰਤੁ । ” (ਰੇਤਲੇ ਮੈਦਾਨ) 
-ਆਸਾ ੧, ਵਾਰ ਪਸ, ੧, ੨੧੬ (465) 
“ਥਲ _ਤਾਪਹਿ ਸਰ ਭਾਰ ਸਾ ਧਨ ਬਿਨਉ ਕਰੈ । ”” 
-ਤੁਖਾ ੧, ਬਾਰਾ ੭:੨ (1108) 





2154 


-ਰਾਮ ੫, ੫੯, ੧":੨ (901) 


““ਡੂੰਗਰਿ ਜਲਾ ਥਲਾ ਭੂਮਿ ਬਨਾ ਫਲ ਕੰਦਰਾ। ” 
-ਮਾਰੂ ੫, ਵਾਰ ੨੧ਸ, ੫, ੩:੧ (1101) 


“ਜਲਿ ਥਲਿ ਮਹੀਅਲਿ ਪੂਰਿਆ ਪ੍ਰਭੁ ਆਪਣੀ ਨਦਰਿ ਨਿਹਾਲਿ। ” 
-ਸਿਰੀ ੫, ੮੭, ੨੧੨ (48) 


ਕਾ ਵਿਚਿ ਟਿਬੇ ਦੇਖਾਲੇ ਥਲੀ ਕਰੇ ਅਸਗਾਹ। ” 
-ਮਾਝ ੧, ਵਾਰ ੧੪ਸ, ੧, ੧:੩ (144) 
ਥਲ, ਸੁਕੀ ਧਰਤੀ 
“ਜਲੁ ਥਲੂ ਧਰਣਿ ਗਗਨੁ ਤਹ ਨਾਹੀ ਆਪੇ ਆਪੁ ਕੀਆ ਕਰਤਾਰ। ” 
-ਗੂਜ ੧, ਅਸ ੨, ੨:੨ (503) 


ਬਸਤਾ ਮੈ ਹਰਿ ਦੇਖਨ ਕੋ ਚਾਓ। ? 
-ਸਾਰ ੪, ੧੦, ੧੧ (1201) 


“ਗੁਰ ਪਰਸਾਦਿ ਅਕਲਿ ਭਈ ਅਵਰੈ ਨਾਤਰੁ ਥਾ ਬੇਗਾਨਾ। ” 
-ਗਉ ਕਬ, ੪੭, ੧":੨ (333) 


-ਜਪੁ ੧, ੧੮3੧੧ (4) 
“ਸਗਲ ਰੋਗ ਕਾ ਬਿਨਸਿਆ ਥਾਉ। ” (ਸਾਰੇ ਰੋਗਾਂ ਦਾ ਡੇਰਾ ਉਠ ਗਿਆ) 
-ਗਉ ੫, ੧੨੮, ੨੨ (191) 
“ਸਭੁ ਮੀਤ ਬੰਧਪ ਹਰਖੁ ਉਪਜਿਆ ਦੁਤ ਥਾਉ ਗਵਾਇਆ। ”” 
੍‌੍ -ਗਉ ੫. ਛੰਤ ੧, ੪:੪ (247) 


ਹੋਰ ਰੂਪ: 
ਥਾਓ- 
“ਬਹੁਤੇ ਵੇਸ ਕਰੀ ਪਿਰ ਬਾਝਹੁ ਮਹਲੀ ਲਹਾ ਨ ਥਾਓ। ”” 
-ਤੁਖਾ ੧, ਬਾਰਾ ੧੬:੪ (1109) 


(2) ਭਾਵ ਪ੍ਰਿਥਵੀ 
“ਚੰਦੁ ਸੂਰਜੁ ਦੁਇ ਫਿਰਦੇ ਰਖੀਐ ਨਿਹਚਲੁ ਹੋਵੇ ਥਾਉ। ” 
-ਮਾਝ ੧, ਵਾਰ ੯, ੧, ੨:੨ (142) 
(3) ਸਥਾਨ 
“ਜਿਤੁ ਘਟਿ ਵਸੈ ਪਾਰਬ੍ਰਹਮੁ ਸੋਈ ਸੁਹਾਵਾ ਥਾਉ। ? 





ਪਉ 


-ਗਉ ੫, ੧੭੦", ੧:੧ (218) 


-ਗਉਂ ੧, ੨, ੧":੧ (14) 
(2) ਸਫਲ ਹੋਵੇ, ਪਰਵਾਨ ਹੋਵੇ, ਕਬੂਲ ਪਵੈ 
“ਸਬਦਿ ਮਿਲਹਿ ਤਾ ਹਰਿ ਮਿਲੈ ਸੇਵਾ ਪਵੈ ਸਭ ਥਾਇ। ” (ਸਿਰ ਪਵੇ) 
-ਸਿਰੀ ੩, ੩੬, ੪:੨ (27) 
“ਬਹੁ ਮਾਣੁ ਕੀਆ ਤੁਧੁ ਉਪਰੇ ਤੂੰ ਆਪੇ ਪਾਇਹਿ ਥਾਇ ਜੀਉ। ” (ਪਰਵਾਨ/ 
ਕਬੂਲ ਕਰਦਾ ਹੈ) 
-ਸਿਰੀ ੫, ਅਸ ੨੯, ੧੪:੩ (74) 
(3) ਟਿਕਾਨੇ#ਥਾਂ ਸਿਰ ਰੱਖੇ 
“ਸਤਿਗੁਰ ਨੋ ਮਿਲੈ ਸੁ ਆਪਣਾ ਮਨੁ ਥਾਇ ਰਖੈ ਓਹੁ ਆਪਿ ਵਰਤੈ ਆਪਣੀ ਵਥੁ 
ਨਾਲੇ। ” (ਟਿਕਾਣੇ/ਥਾਂ ਸਿਰ ਰੱਖੇ) 


(4) ਟਿਕਾਊ 
“ਅਵਗਣਿ ਮੁਠੀ ਜੇ ਫਿਰਹਿ ਬਧਿਕ ਥਾਇ ਨ ਪਾਹਿ ਜੀਉ। ” (ਟਿਕਾਉ ਨਹੀ 
ਮਿਲਦਾ) 


-ਗਉ ੪, ਵਾਰ ੧੦ਸ, ੪, ੧:"੬ (305) 


-ਸੂਹੀ ੧, ਅਸ ੨, ੨:੨ (751) 
(5) ਸਥਾਨ ਤੇ, ਬਦਲੇ ਵਿਚ 
“ਕੁੰਨੇ ਹੇਠਿ ਜਲਾਈਐ ਬਾਲਣ ਸੰਦੈ ਥਾਇ। ” 
-ਸਲੋ ਫਰ, ੭੨੨ (1381) 


“ਸਰਬੇ ਥਾਈ ਏਕੁ ਤੂੰ ਜਿਉ ਭਾਵੈ ਤਿਉ ਰਾਖੁ। ” 
-ਸਿਰੀ ੧, ਅਸ ੧੩, ੮:੧ (61) 


-ਬਿਲਾ ੫, ੨, ੨੧ (801) 


“ਹਰਿ ਗੁਣ ਗਾਵੈ ਬੈਸਿ ਸੁ ਥਾਏ। (ਸਥਾਨ ਉਤੇ) 
-ਗਉ ੩, ੨੩, ੧":੨ (158) 


(1) ਡੂੰਘਾਈ ਦਾ ਅੰਤ, ਨਦੀ ਸਮੁੰਦਰ ਆਦਿ ਦਾ ਤਲਾ 
“ਥਥਾ ਅਥਾਹ ਥਾਹ ਨਾਹੀ ਪਾਵਾ। ”? 
-ਗਉ ਕਬ, ਬਾਅ ੨੩੪੧ (341) 
“ਤੁਮਰੀ ਥਾਹ ਪਾਈ ਨਹੀ ਪਾਵੈ ਜਨ ਨਾਨਕ ਕੇ ਪ੍ਰਭ ਵਡਨੇ । ” (ਅੰਤ) 
-ਨਟ ੪, ੫, ੪੨ (976) 
(2) ਟਿਕਾਣਾ 
“ਤਿਚਰੁ ਥਾਹ ਨ ਪਾਵਈ ਜਿਚਰੁ ਸਾਹਿਬ ਸਿਉ ਮਨ ਭੰਗੈ । ”” 





2156 


-ਮਾਰੂ ੫, ਵਾਰ ੧੧:੬ (1098) 


“ਜਰਾ ਹਾਕ ਦੀ ਸਭ ਮਤਿ ਥਾਕੀ ਏਕ ਨ ਥਾਕਸਿ ਮਾਇਆ।” 
-ਸੂਹੀ ਕਬ, ੪8, ੧੨੨ (793) 


ਥਕਿਆ ਅਰਥਾਤ ਮੁਕ ਗਿਆ, ਰਹਿ ਗਿਆ 
“ਥਾਕਾ ਤੇਜੁ ਉਡਿਆ ਮਨੁ ਪੰਖੀ ਘਰਿ ਆਂਗਨਿ ਨ ਸੁਖਾਈ। ” 
-ਸਿਰੀ ਬੇਣੀ, ੧, ੫:੨ (93) 
“ਸੁਵਨਨ ਬਿਕਲ ਭਏ ਸੰਗਿ ਤੇਰੇ ਇੰਦੀ ਕਾ ਬਲੁ ਥਾਕਾ। ” (ਰਹਿ ਗਿਆ) 
-ਆਸਾ ਕਬ, ੧੮, ੩੧ (480) 
“ਸੁਮੁ ਥਾਕਾ ਪਾਏ ਬਿਸ੍ਾਮਾ ਮਿਟਿ ਗਈ ਸਗਲੀ ਧਾਈ। ” (ਦੋੜ ਭੱਜ ਮੁੱਕ ਗਈ?) 
-ਮਾਰੂ ੫, ੬, ੧੨ (1000) 
(2) ਥਕ ਗਿਆ 
“ਘਾਟੀ ਚਢਤ ਬੈਲੁ ਇਕੁ ਥਾਕਾ ਚਲੋ ਗੋਨਿ ਛਿਟਕਾਈ। ”” 
-ਗਉ ਕਬ, ੪੯, ੩੨ (333) 


“ਕਰਣ ਪਲਾਵ ਕਰੇ ਨਹੀ ਪਾਵੈ ਇਤ ਉਤ ਢੂਢਤ ਥਾਕਿ ਪਰੇ । ” 
-ਮਾਰੂ ੧, ਅਸ ੮, ੪:੧ (1014) 
“ਥਾਕਿ ਰਹੀ ਕਿਵ ਅਪੜਾ ਹਾਥ ਨਹੀ ਨ ਪਾਰੁ। ” (ਥਕ ਗਈ, ਰਹਿ ਗਈ) 
-ਰਾਮ ੧, ਓਅੰ ੩੭੫ (935) 


ਹੋਰ ਰੂਪ: 
ਥਾਕਿਆ= 
“ਅਨਿਕ ਕਰਮ ਕਰਿ ਥਾਕਿਆ ਭਾਈ ਫਿਰਿ ਫਿਰਿ ਬੰਧਨ ਪਾਇ। ? 
-ਸੋਰ ੫, ੨, ੩੨ (608) 


(1) ਥਕ ਗਈ, ਰਹਿ ਗਈ 
“ਜਪੁ ਤਪੁ ਕਰਿ ਕਰਿ ਸੰਜਮ ਥਾਕੀ ਹਠਿ ਨਿਗ੍ੁਹਿ ਨਹੀ ਪਾਈਐ। ” 

-ਆਸਾ ੧, ਛੰਤ ੨, ੨:੫ (436) 
“ਥਾਕੇ ਨੈਨ ਸੁਵਨ ਸੁਨਿ ਥਾਕੇ ਥਾਕੀ ਸੁੰਦਰਿ ਕਾਇਆ। ”? (ਰਹਿ ਗਈ ਭਾਵ 
ਨਿਤਾਣੀ ਹੋ ਗਈ) 

-ਸੂਹੀ ਕਬ, ੪, ੧੧ (793) 

(2) ਮੁੱਕ ਗਈ 
“ਲੋਭੁ ਮੁਆ ਤ੍ਰਿਸਨਾ ਬੁਝਿ ਥਾਕੀ। ” 

-ਸੂਹੀ ੫, ੨੭, ੩੧੧ (742) 
“ਜਰਾ ਹਾਕ ਦੀ ਸਭ ਮਤਿ ਥਾਕੀ ਏਕ ਨ ਥਾਕਸਿ ਮਾਇਆ। ” ( ਮੁੱਕ ਗਈ, 
ਮੱਧਮ ਧੈ ਗਈ) 

-ਸੂਹੀ ਕਬ, ੪, ੧੨੨ (793) 
(1) ਥਕ ਗਏ, ਹਾਰ ਗਏ 
“ਪੜਿ ਪੜਿ ਥਾਕੇ ਸਾਂਤਿ ਨ ਆਈ। ” 





ਵੀ 


-ਮਾਝ ੩, ਅਸ ੧੮, ੭:੧ (120) 
ਹੋਰ ਰੂਪ: 
ਥਾਕੰ- 
“ਲਖ ਚਉਰਾਸੀਹ ਜੀਅ ਜੋਨਿ ਮਹਿ ਭੁਮਤ ਨੰਦੁ ਬਹੁ ਥਾਕੋ ਰੇ । ? 
-ਗਉ ਕਬ, ੭੦, ੧:੧ (338) 
(2) ਮੁਕ ਗਏ 
“ਹਉਮੈ ਲੋਭ ਲਹਰਿ ਲਬ ਥਾਕੇ ਪਾਏ ਦੀਨ ਦਇਆਲਾ। ” 
-ਆਸਾ ੧, ਛੰਤ ੨, ੩:੫ (437) 
“ਮੋਹ ਰਹਤ ਬਿਕਾਰ ਥਾਕੇ ਪੰਚ ਤੇ ਸੰਗੁ ਤੁਟਾ। ? 
੍‌੍ -ਵਡ ੫. ਛੰਤ ੨, ੩:੫ (578) 


“ਕਬੀਰ ਨਿਗੁਸਾਏ ਬਹਿ ਗਏ ਥਾਂਘੀ ਨਾਹੀ ਕੋਇ। ” 


ਥਾਹ ਲੈਣ ਵਾਲਾ, ਥਮਣ ਵਾਲਾ, ਮਲਾਹ ਭਾਵ ਗੁਰੂ 


-ਸਲੋ ਕਬ, ੫੧:੧ (1367) 


“ਮੁਕਤੁ ਭਏ ਬਿਨਸੇ ਭੂਮ ਥਾਟ। ? (“ਮਹਾਨਕੋਸ਼” ਇਥੇ ਅਰਥ “ਸੰਕਲਪ, 
ਵਿਚਾਰ” ਕਰਦੇ ਹਨ) 

-ਗਉ ੫. ੧੧੨, ੪:੨ (188) 
“ਸਾਹ ਵਾਪਾਰੀ ਏਕੈ ਥਾਟ। ” (ਬਾਨਹੂ, ਬਣਾਵਟ) 

-ਆਸਾ ੫, ਅਸ, ੪੨੨ (430) 


“ਪੂਜਾ ਚਕ੍ਰ ਕਰਤ ਸੋਮਪਾਕਾ ਅਨਿਕ ਭਾਂਤਿ ਥਾਟਹਿ ਕਰਿ ਥਟੂਆ। ” 
-ਸਮ ੫, ੧੧":੪ (1389) 


“ਬੇਦ ਪੁਰਾਣ ਪੜੈ ਸੁਣਿ ਥਾਟਾ। ” (ਕੋਸ਼ ਵਿਚ ਇਸ ਦੇ ਅਰਥ “ਸਮਾਚਾਰ” ਭੀ 
ਕਰਦਾ ਹੈ 
-ਗਉ ੧, ਅਸ ੧੧, ੭:੨ (226) 
ਪ੍ਰਬੰਧ, ਰਚਨ, ਬਣਾਵਟ 
“ਸਭੇ ਗਲਾ ਆਪਿ ਥਾਟਿ ਬਗਲੀ ਓਨੂ । ”” 
-ਸੋਰ ੪, ਵਾਰ ੨੮੧ (653) 


“ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਚ ਕਾ ਪੰਥਾ ਥਾਟਿਓ। ” 
-ਟੋਡੀ ੫, ੧੧, ੧੧ (714) 


-ਆਸਾ ੫. ੧੪, ੧੧ (374) 





2158 


“ਉਨ ਕੈ ਸੰਗਿ ਤੇਰੀ ਸਭ ਬਿਧਿ ਥਾਟੀ। ? (ਹਰ ਤਰਾਂ ਨਾਲ ਬਣਾ-ਤਣਾ ਕੇ ਰੱਖਿਆ 
ਜਾਂਦਾ 
- (ਕੋਸ਼ ਇਸ ਦੇ ਅਰਥ “ਬਣੀ?” ਕਰਦਾ ਹੈ) 
-ਆਸਾਂ ੫, ੮੨, ੩:੩ (390) 
(1) ਸਮਾਨ (ਸ਼ਬਦਾਰਥ, ਨਿਰਣੈ, ਸੰਥਿਆ) ਬਣਾਵਟ, ਬਣਤਰ (ਦਰਪਣ) 
“ਨਾਮ ਸੰਜੋਗੀ ਗੋਇਲਿ ਥਾਟੁ ।  (ਕਚੀ/ਥੋੜੇ ਸਮੇਂ ਲਈ ਬਣੀ ਬਣਾਵਟ ਅਰਥਾਤ 
ਝੁਗੀ) 
-ਗਉ ੧, ੬, ੪:੧ (153) 
“ਆਪੇ ਜਗਤੁ ਉਪਾਇਓਨੁ ਕਰਿ ਪੂਰਾ ਥਾਟੁ । ” 
-ਗੂਜ ੩, ਵਾਰ ੨੨੧ (517) 
“ਜਦਹੁ ਆਪੇ ਥਾਟੁ ਕੀਆ ਬਹਿ ਕਰਤੈ ਤਦਹੁ ਪੁਛਿ ਨ ਸੇਵਕੁ ਬੀਆ। ”! (ਰਚਨਾ) 
-ਬਿਹਾ ੪, ਵਾਰ ੭:੧ (551) 
“ਪੂਰਾ ਥਾਟੁ ਬਣਾਇਆ ਪੂਰੈ ਵੇਖਹੁ ਏਕ ਸਮਾਨਾ। (ਰਚਨਾ) 
-ਬਿਲਾ ੩, ੪, ੧:੧ (797) 
“ਗੁਰਮੁਖਿ ਕੀਤੋ ਥਾਟੁ ਸਿਰਜਿ ਸੰਸਾਰਿਆ। ” (ਥਾਂ, ਸਥਾਨ) 
-ਮਾਰੂ ੫, ੧:੨ (1094) 
(2) ਠਾਠ, ਸ਼ਿੰਗਾਰ 
“ਕਰਿ ਆਭਰਣ ਸਵਾਰੀ ਸੇਜਾ ਕਾਮਨਿ ਥਾਟੁ ਬਨਾਇਆ। ” 
-ਟੋਡੀ ੫, ੪, ੨੧ (712) 
“ਪੂਰਾ ਥਾਟੁ ਬਣਾਇਆ ਰੰਗੁ ਗੁਰਮਤਿ ਮਾਣੁ । ” 
-ਸੂਹੀ ੩, ਵਾਰ ੧੧:੪ (789) 


-ਗਉ ੫. ੧੫੩, ੧:੧ (196) 
“ਚਰਨ ਕਮਲ ਹਰਿ ਜਨ ਕੀ ਥਾਤੀ ਕੋਟਿ ਸੂਖ ਬ੍ਰਿਸ੍ਹਾਮ। ” (ਧਨ ਦੀ ਥੈਲੀ) 

-ਧਨਾ ੫, ੪੮, ੨੧ (682) 
(2) ਤਾਕੀ 
“ਉਪਰਿ ਹਾਟੁ ਹਾਟ ਪਰਿ ਆਲਾ ਆਲੇ ਭੀਤਰਿ ਥਾਤੀ। ”” 

-ਰਾਮ ਬੇਣੀ, ੧, ੪:੨ (974) 


“ਜੇਤੇ ਥਾਨ ਥਨੰਤਰਾ ਤੇਤੇ ਭਵਿ ਆਇਆ। ” 


=ਸਿਰੀ ੫, ੭੨, ੨੧ (42) 
“ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ। ”! (ਇਥੇਭਾਵ 
ਤਕੀਏ) 
-ਆਸਾ ੧, ਅਸ ੧੨, ੪:੨ (417) 
ਹੋਰ ਰੂਪ: 
ਥਾਨੰ- 
“ਬਿਗਸੀਧ੍ਰਿ ਬੁਧਾ ਕੁਸਲ ਥਾਨੰੰ। ” 





ਵੀ 


-ਸਸ ੫, ੧੩੪੨ (1355) 


ਪੂਜਾ ਸਥਾਨ, ਇਸ਼ਟ ਦਾ ਸਥਾਨ (ਸ਼ਬਦਾਰਥ), ਪਵਿਤਰ ਸਥਾਨ ਭਾਵ ਹਿਰਦਾ 
#“ਦਰਪਣ) 
“ਥਾਨਸਟ ਜਗ ਭਰਿਸਟ ਹੋਏ ਡੂਬਤਾ ਇਵ ਜਗੁ । ” 
-ਧਨਾ ੧, ੮, ੧:੨ (662) 
(ਮਹਾਨਕੋਸ਼ ਇਸਦੇ ਅਰਥ ਪੁਜਾਰੀ/ਮਹੰਤ ਕਰਦਾ ਹੈ) 


““ਬਿਖਮ ਥਾਨਹੁ ਜਿਨਿ ਰਖਿਆ ਤਿਸੁ ਤਿਲੁ ਨ ਵਿਸਾਰਿ।” 
-ਜੈਤ ੫, ਵਾਰ ੨:੪ (706) 


-ਗਉ ਕਬ, ਬਾਅ ੨੩:੩ (341) 


“ਅੰਗ ਅੰਗ ਸੁਖਦਾਈ ਪੂਰਨ ਬ੍ਰਹਮਾਈ ਥਾਨ ਥਾਨੰਤਰ ਦੇਸਾ। ” 
-ਸਾਰ ੫, ਛੰਤ ੧, ੩:੪ (1237) 

ਹੋਰ ਰੂਪ: 
ਥਾਨੰਤਰਿ- 
“ਥਾਨ ਥਾਨੰਤਰਿ ਰਵਿ ਰਹਿਆ ਪਾਰਬੂਹਮ ਪ੍ਰਭੁ ਸੋਇ। ”” 

-ਸਿਰੀ ੫, ੮੦, ੩੧ (45) 
(1) ਥਾਂ 
“ਊਚ ਅਪਾਰ ਅਗੋਚਰ ਥਾਨਾ ਓਹੁ ਮਹਲੁ ਗੁਰੂ ਦੇਖਾਈ ਜੀਉ। ” 

-ਮਾਝ ੫, ੨੩, ੩:੩ (101) 
“ਜੀਤਿ ਜੀਤਿ ਜੀਤੇ ਸਭਿ ਥਾਨਾ ਸਗਲ ਭਵਨ ਲਪਟਹੀ। ” (ਥਾਂ) 

-ਗੂਜ ੫. ੧੪, ੨੨੧ (499) 


ਹੋਰ ਰੂਪ: 


ਥਾਨਾਂ- 
“ਮਨੂਆ ਲਾਇ ਸਵਾਰੇ ਥਾਨਾਂ ਪੂਛਉ ਸੰਤਾ ਜਾਇ। ” (ਥਾਵਾਂ ਸਾਫ ਕੀਤੀਆਂ) 
-ਮਲਾ ੫. ੩, ੨੧ (1267) 
(2) ਥਾਂ, ਟਿਕਾਣਾ, ਠਹਿਰਣ ਦਾ ਥਾਂ, ਨਿਵਾਸ ਸਥਾਨ 
“ਅਗਮ ਰੂਪ ਕਾ ਮਨ ਮਹਿ ਥਾਨਾ। ” 
-ਗਉ ੫, ੧੦੪, ੧:੧ (186) 
ਹੋਰ ਰੂਪ: 
ਥਾਨਾਂ- 
ਦੋ? 





2160 


-ਮਾਰੂ ੫, ਸੋਲ ੪, ੮:੩ (1075) 


“ਜੋ ਜਨ ਗਾਇ ਧਿਆਇ ਜਸੁ ਠਾਕੁਰ ਤਾਸੁ ਪ੍ਰਭੂ ਹੈ ਥਾਨਾਨਾਂ। ” 
-ਗਉ ਕਬ, ੭੪, ੩:੧ (339) 


“ਦਹ ਦਿਸ ਧਾਵਤ ਮਿਟਿ ਗਏ ਨਿਰਮਲ ਥਾਨਿ ਬਸਨਾ। ” (ਥਾਂ ਤੇ, ਥਾਂ ਸਿਰ) 
-ਬਿਲਾ ੫, ੪੩, ੩੨ (811) 
“ਨਿਥਾਵੇ ਕਉ ਤੁਮੁ ਥਾਨਿ ਬੈਠਾਵਹੁ । ? 
-ਭੈਰ ੫, ੩੬, ੨੩ (1146) 
(2) ਥਾਂ, ਸਥਾਨ 
“ਪੂਰੈ ਥਾਨਿ ਸੁਹਾਵਣੈ ਪੂਰੈ ਆਸ ਨਿਰਾਸ। ” 
-ਸਿਰੀ ੧, ੯, ੪੨ (17) 
“ਡੀ ਸਚਾ ਸਾਲਾਹਣਾ ਸਚੈ ਥਾਨਿ _ਪਿਆਰੁ। ? (ਸਚੇ ਥਾਂ ਭਾਵ ਸਤਸੰਗਤ ਵਿਚ) 
-ਸਿਰੀ ੧, ਅਸ ੧੬, ੨:੩ (63) 
“ਅਹਿਨਿਸਿ ਨਿਰਮਲੁ ਥਾਨਿ ਸੁਥਾਨੁ । ” (ਥਾਂ ਅਥਵਾ ਅਵਸਥਾ) 
-ਆਸਾਂ ੫, ੬, ੨੧ (414) 
ਹੋਰ ਰੂਪ: 


ਥਾਨੁ- 
“ਉਚਉ ਥਾਨੁ ਸੁਹਾਵਣਾ ਉਪਰਿ ਮਹਲੁ ਮੁਰਾਰਿ। ” 


-ਸਿਰੀ ੧, ੧੨, ੨:੧ (18) 
“'ਇਸੁ ਗੁਫਾ ਮਹਿ ਇਕੁ ਥਾਨੁ ਸੁਹਾਇਆ। ”” (ਸਰੀਰ ਰੂਪੀ ਗੁਫਾ ਵਿਚ 
ਅੰਤਾਹਕਰਣ ਰੂਪ ਥਾਂ) 

-ਮਾਝ ੩, ੨੯, ੩੧ (126) 
ਥਾਨੇ- 
“ਗੁਣ ਗਾਵਤ ਆਰਾਧਿ ਨਾਮੁ ਹਰਿ ਆਏ ਅਪੁਨੈ ਥਾਨੇ। ” (ਟਿਕਾਣੇ ਤੇ) 

-ਸੋਰ ੫, ੨੪, ੨:੨ (615) 
ਥਾਨੋ- 
“ਸਚ ਘਰੁ ਖੋਜਿ ਲਹੇ ਸਾਚਾ ਗੁਰ ਥਾਨੋ । ” 


ਥਾਨਿੰ- 


“ਭਗਵਾਨ ਰਮਣੰ ਸਰਬਤ੍ਰ ਥਾਨਿੰ। ” (ਸਥਾਨ ਤੇ) 


-ਤੁਖਾ ੧, ਛੰਤ ੫, ੪:੧ (1112) 


-ਸਸ ੫, ੮:੩ (1354) 
(3) ਥਾਂ ਵਾਲਾ, ਟਿਕਾਣੇ ਵਾਲਾ 
“ਥਾਨਿ ਮਾਨਿ ਸਚੁ ਏਕੁ ਹੈ ਕਾਜੁ ਨ ਫੀਂਟੈ ਕੋਇ। ? 
-ਰਾਮ ੧, ਓਅੰ ੩੪੨ (934) 


ਰਾਗ ੧:੧੪ (1429) 





2161 


“ਜੀਅ ਬਧਹੁ ਸੁ ਧਰਮੁ ਕਰਿ ਥਾਪਹੁ ਅਧਰਮੁ ਕਹਹੁ ਕਤ ਭਾਈ । ”” 
“ਆਪਸ ਕਉ ਮੁਨਿਵਰ ਕਰਿ ਥਾਪਹੁ ਕਾ ਕਉ ਕਹਹੁ ਕਸਾਈ। ” 
-ਮਾਰੂ ਕਬ, ੧, ੨੧੧੨ (1103) 
ਥਾਪਣਹਾਰਿਆ- ਟਿਕਾਉਣ/ਸਥਾਪਤ ਕਰਨ ਵਾਲਾ ਅਥਵਾ ਸਮਰਥ 
“ਦਇਆਲ ਸਦਾ ਕ੍ਰਿਪਾਲ ਸੁਆਮੀ ਨੀਚ ਥਾਪਣਹਾਰਿਆ। ” 


-ਧਨਾ ੫, ਛੰਤ ੧, ੩:੩ (681) 


-ਮਾਰੂ ੧, ਸੋਲਾ ੧੬, ੨੨੧ (1036) 


“ਕਵਨ ਬਸੇਰੋ ਦਾਸ ਦਾਸਨ ਕੋ ਥਾਪਿਓ ਥਾਪਨਹਾਰੈ । ” 
-ਸਾਰ ੫, ੫੨, ੨੧ (1214) 


“ਸੰਤੋਖੁ ਥਾਪਿ ਰਖਿਆ ਜਿਨਿ ਸੂਤਿ। ” 
-ਜਪੁ ੧, ੧੬੧੮ (3) 
“ਗੁਰਮੁਖਿ ਥਾਪੇ ਥਾਪਿ ਉਥਾਪੇ । ” (ਘੜ ਕੇ, ਥਾਪ ਕੇ, ਬਣਾ ਕੇ) 
-ਮਾਝ ੩, ਅਸ ੧੩, ੮:੧ (117) 


ਹੋਰ ਰੂਪ: 
ਥਾਪਿਉ- 


“ਕਵਨ ਬਸੇਰੋ ਦਾਸ ਦਾਸਨ ਕੋ ਥਾਪਿਉ ਥਾਪਨਹਾਰੈ । ” 
-ਸਾਰ ੫, ੫੨, ੨੨੧ (1214) 


ਥਾਪਿਓ- 
“ਬੇਢੀ ਕੇ ਗੁਣ ਸੁਨਿ ਰੀ ਬਾਈ ਜਲਧਿ ਬਾਂਧਿ ਧੂ ਥਾਪਿਓ ਹੋ। ” (ਟਿਕਾਇਆ) 

-ਸੋਰ ਨਾਮ, ੨, ੪:੧ (657) 
“ਤਨੁ ਧਨੁ ਆਪਨ ਥਾਪਿਓ ਹਰਿ ਜਪੁ ਨ ਨਿਮਖ ਜਾਪਿਓ ਅਰਥੁ ਦੂਬੁ ਦੇਖੁ ਕਛੁ 
ਸੰਗਿ ਨਾਹੀ ਚਲਨਾ। ” (ਬਣਾਇਆ ਭਾਵ ਸਮਝ ਲਿਆ) 

-ਧਨਾ ੫, ੩੦, ੧:੨ (678) 
ਥਾਪਿਆ 
“ਥਾਪਿਆ ਨ ਜਾਇ ਕੀਤਾ ਨਾ ਹੋਇ। ”? 

-ਜਪੁਂ ੧, ੫2੧ (2) 

“ਸਰਬ ਕਲਾ ਕਰਿ ਥਾਪਿਆ ਅੰਤਰਿ ਜੋਤਿ ਅਪਾਰ। ? (ਸਿਰਜਿਆ ਰਚਿਆ) 

-ਸਿਰੀ ੫, ੮੪, ੧:੨ (47) 
“ਕਰੁ ਧਰਿ ਮਸਤਕਿ ਥਾਪਿਆ ਨਾਮੁ ਦੀਨੋ ਦਾਨਿ। ” (ਮੁਕਰਰ ਕੀਤਾ) 

-ਬਿਲਾ ੫, ੬੬, ੧:੧ (817) 
ਥਾਪੀ- 
“ਮਨਹਿ ਮਾਰਿ ਕਵਨ ਸਿਧਿ ਥਾਪੀ। ” (ਕੀ ਮਲਮਾਰੀ) 





2162 


-ਗਉ ਕਬ, ੨੮, ੧:੨ (329) 
“ਜਿਨਿ ਸਭ ਥਾਪੀ ਥਾਪਿ ਉਥਾਪਿ। ? (ਸਿਰਜੀ) 
-ਆਸਾ ੧, ਅਸ ੩, ੪੨ (412) 
ਥਾਪੇ- 
“ਜੀਅ ਜੰਤ ਸਭਿ ਤੇਰੇ ਥਾਪੇ। ” (ਸਿਰਜੇ) 
-ਮਾਝ ੫. ੪੬, ੧੨ (107) 
“ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ। ” 
(ਸਥਾਪਤ ਕੀਤੇ/ਵਡਿਆਏ ਗਏ ਪਦਵੀ ਦਿੱਤੀ ਗਈ) 
-ਗਉਂ ੪, ੪੯, ੪:੨ (167) 
“ਸਤਿਗੁਰ ਸਰਨਿ ਪਏ ਸੇ ਥਾਪੇ ਤਿਨ ਰਾਖਨ ਕਉ ਪੁਭੁ ਆਵੈਗੋ। ” (ਵਡਿਆਏ 
ਗਏ) 
-ਕਾਨ ੪, ਅਸ ੬, ੪:੧ (1311) 
ਥਾਧੈ- 
“ਸਰਗੁਣ ਨਿਰਗੁਣ ਥਾਪੈ ਨਾਉ। ”” (ਸਿਰਜੇ) 
-ਆਸਾ ੫. ੬੭, ੩੧ (387) 
“ਸੋਗੁ ਨ ਬਿਆਪੈ ਆਪੁ ਨ ਥਾਪੈ ਸਾਧਸੰਗਤਿ ਬੁਧਿ ਪਾਈ। ” (ਅਪਣਤ ਨਾ ਧਾਰੇ 
ਗੁਹਿਣ ਕਰੇ ਤਾਂ ਸੋਗ ਨਹੀਂ) 
-ਸੋਰ ੫, ੩, ੩੧ (609) 
“ਊਚੇ ਤੇ ਨੀਚਾ ਕਰੈ ਨੀਚ ਖਿਨ ਮਹਿ ਥਾਪੈ। ” (ਪਦਵੀ ਦੇਵੇ) 
-ਬਿਲਾ ੫, ੫੦, ੨੧ (813) 
(2) ਥਾਪੜਾ ਦੇ ਕੇ ਭਾਵ ਪਿਆਰ ਨਾਲ 
“ਬਾਲਕ ਰਾਖੇ ਅਪਨੇ ਕਰ ਥਾਪਿ। ” 
-ਬਸੰ ੫, ੧੬, ੧:੨ (184) 
ਹੋਰ ਰੂਪ: 
ਥਾਪੀ- 
“ਨਿਹਤੇ ਪੰਜਿ ਜੁਆਨ ਮੈ ਗੁਰ ਥਾਪੀ ਦਿਤੀ ਕੰਡਿ ਜੀਉ। ” (ਥਾਪੜਾ, ਸ਼ਾਬਾਸ਼) 
-ਸਿਰੀ ੫, ਅਸ ੨੯, ੧੮:੩ (74) 
ਥਾਪੇ- 
“ਜਿਸੁ ਆਪਿ ਬੁਝਾਏ ਸੋ ਬੁਝਸੀ ਜਿਸੁ ਸਤਿਗੁਰੁ ਥਾਪੇ। ” (ਥਾਪੜਾ ਦੇਵੇ/ ਨਿਵਾਜੇ) 
-ਸੂਹੀ ੩, ਵਾਰ ੧੩:੪ (790) 


-ਗਉ ਕਬ, ਬਾਅ ੨੩੪੪ (341) 


-ਟੋਡੀ ੫, ੧੨, ੧੧ (714) 


ਹੋਰ ਰੂਪ: 


ਥਾਮ- 





2163 


“ਜਿਉ ਮੰਦਰ ਕਉ ਥਾਮੈ ਥੰਮਨੁ। ” (ਆਸਰਾ ਦੇਣਾ) 
-ਗਉ ੫. ਸੁਖ ੧੫, ੩:੧ (282) 
ਥਾਮਿਆ- 
“ਬਾਝੁ ਬੂਨੀਆ ਛਪਰਾ ਥਾਮ੍ਿਆ ਨੀਘਰਿਆ ਘਰੁ ਪਾਇਆ ਰੇ। ” 
-ਆਸਾ ੫, ੪੪, ੨੧੧ (381) 


“ਰਣਿ ਰੂਤਉ ਭਾਜੈ ਨਹੀ ਸੂਰਉ ਥਾਰਉ ਨਾਉ। ” 


-ਗਉ ਕਬ, ਬਾਅ ੩੪੦੨ (342) 
ਹੋਰ ਰੂਪ: 
ਥਾਰਾ- 
“ਸਭ ਭਾਂਡੇ ਤੁਪੈ ਸਾਜਿਆ ਵਿਚਿ ਵਸਤੁ ਹਰਿ ਥਾਰਾ। ” (ਤੇਰੀ) 
-ਆਸਾ ੪, ਛੰਤ ੧੭, ੨:੨ (449) 
ਥਾਰੀ- 
“ਸੇਵਾ ਥਾਰੀ ਗੁਰਹਿ ਟੇਕ। ” (ਤੇਰੀ) 
-ਗਉ ੫, ੧੪੧", ੧":੨ (210) 
ਥਾਰੇ- 
“ਸਚੁ ਪੂਜੀ ਨਾਮੁ ਦ੍ਰਿੜਾਇ ਪ੍ਰਭ ਵਣਜਾਰੇਥਾਰੇ । ” 
-ਗਉ ੪, ਵਾਰ ੧੪:੨ (308) 
ਥਾਰੋ- 
“ਦੁਕ੍ਿਤੁ ਸੁਕ੍ਰਿਤੁ ਥਾਰੋ ਕਰਮੁ ਰੀ। ” 
-ਧਨਾ ਤਿਲੋ, ੧, ੧":੨ (695) 
ਇਕ ਭਾਂਡਾ, ਚੌੜੀ ਰਕੇਬੀ ਜਿਸ ਵਿਚ ਆਮ ਕਰਕੇ ਰੋਟੀ ਖਾਂਦੇ ਹਨ, ਹੋਰ ਵੇਖੋ “ਥਾਲੂ” 
“ਥਾਲ ਵਿਚਿ ਤਿੰਨਿ ਵਸਤੂ ਪਾਈਓ ਸਤੁ ਸੰਤੋਖੁ ਵੀਚਾਰੋ। ” (ਭਾਵ ਸ੍ਰੀ ਗੁਰੂ ਗ੍ਰੰਥ 
ਸਾਹਿਬ) 
-ਮੁੰਦਾ ੫, ੧੧ (1429) 
ਥਲਾਂ ਵਿਚ ਸੁਕੇ ਸਥਾਨਾਂ ਤੇ (ਜਲਾਂ ਦੇ ਵਿਪਰੀਤ) 
“ਸਿਮਰਿ ਸਿਮਰਿ ਜੀਵਹਿ ਤੇਰੇ ਦਾਸਾ ਬਨਿ ਜਲਿ ਪੂਰਨ ਥਾਲਕਾ। ”” 
-ਮਾਰੂ ੫, ਸੋਲਾ ੧੩, ੯:੩ (1085) 
“ਥਾਲ ” 
“ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ। ”” 
-ਧਨਾ ੧, ੯, ੧:੧ (663) 
ਹੋਰ ਰੂਪ: 
ਥਾਲੈ- 
““ਥਾਲੈ ਵਿਚਿ ਤੈ ਵਸਤੂ ਪਈਓ ਹਰਿ ਭੋਜਨੁ ਅੰਮ੍ਰਿਤੁ ਸਾਰੁ। ” 
-ਸੋਰ ੪, ਵਾਰ ੮ਸ, ੩, ੧:੧ (645) 





2164 


“ਅਸੰਖ ਨਾਵ ਅਸੰਖ ਥਾਵ। ” 
-ਜਪੁ ੧, ੧੯:੧ (4) 
ਥਾਵ ਸਗਲੇ ਸੁਖੀ ਵਸਾਇਆ। ” 
-ਸੋਰ ੫, ੮੧, ੧:੪ (628) 
“ਦੋਵੈ ਥਾਵ ਰਖੈ ਗੁਰ ਸੁਰੇ। ” (ਭਾਵ ਹਲਤ, ਪਲਤ) 
੍‌੍ -ਬਿਲਾ ੫, ੧੦੮, ੧":੧ (825) 
“ਅਤਿ ਡਾਹਪਣਿ ਦੁਖੁ ਘੜੈ ਤੀਨੇ ਥਾਵ ਭਰੀਡੁ । ” (ਭਾਵ ਮਨ, ਬਾਣੀ ਤੇ ਸਰੀਰ) 
-ਮਾਰੂ ੩, ਵਾਰ ੧੪ਸ, ੧, ੧:੨ (1091) 
(2) ਸੰਭਾਵਨਾ, ਗੂੰਜ਼ਾਇਸ਼ 
“ਸਾ ਧਰਤੀ ਸੋ ਪਉਣੁ ਝੁਲਾਰੇ ਜੁਗ ਜੀਅ ਖੇਲੇ ਥਾਵ ਕੈਸੇ। ”” 
- (ਜੁਗ ਜੀਵਾਂ ਵਿਚ ਖੇਡਦਾ ਹੈ ਇਹ ਗੱਲ 
ਮੰਨਣ ਦੀ ਥਾਂ (ਗੁੰਜ਼ਾਇੰਸ਼) ਕਿਵੇ” ਹੋ ਸਕਦੀ ਹੈ) 
-ਰਾਮ ੧, ਅਸ ੧, ੧੦੨ (902) 
ਹੋਰ ਰੂਪ: 
ਥਾਵਹਿ- 
“ਚਉਦਸਿ ਚਉਥੇ ਥਾਵਹਿ ਲਹਿ ਪਾਵੈ। ” (ਸਥਾਨ ਤੇ, ਅਵਸਥਾ ਤੇ) 
-ਬਿਲਾ ੧, ਥਿਤੀ ੧੮:੧ (840) 


(1) ਤੋਂ, ਨਾਲੋਂ 
“ਅੰਮ ਅਬੇ ਥਾਵਹੁ ਮਿਠੜਾ। ? (ਮਾਂ ਪਿਉ ਤੋਂ ਵਧੀਕ ਮਿਠਾ ਹੈ) 


-ਸਿਰੀ ੫, ਅਸ ੨੯, ੧੨ (73) 
“ਦੇਦੇ ਥਾਵਹੁ ਦਿਤਾ ਚੰਗਾ ਮਨਮੁਖਿ ਐਸਾ ਜਾਣੀਐ। ” 
-ਮਾਝ ੧, ਵਾਰ ੨ਸ, ੨, ੨੧ (138) 
(2) ਸਥਾਨ/ ਥਾਂ ਤੋ” 
“ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ _ਹਮ ਆਏ। ” 
-ਗਉ ੧, ੧੭, ੧੧ (156) 
(3) ਪਾਸੋ, ਕੋਲੋਂ 
“ਸਭਿ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਾ ਤੂ ਸਭਨਾ ਕਰਹਿ ਇਕ ਦਾਤਿ । ” 
-ਧਨਾ ੪, ੧੩, ੨:੧ (670) 
“ਜੇ ਆਪਿ ਪਰਖ ਨ ਆਵਈ ਤਾਂ ਪਾਰਖੀਆ ਥਾਵਹੁ ਲਇਓ ਪਰਖਾਇ । ”” 
-ਸਾਰ ੪, ਵਾਰ ੩੨ਸ, ੩, ੧:੫ (1249) 
(4) ਵਲੋਂ, ਤੋੱ 
'ਖਾਲਕ ਥਾਵਹੁ ਭੁਲਾ ਮੁਠਾ। 
-ਮਾਰੂ ੫. ਅਸ ੮, ੬:੧ (1020) 
(ਸੰ.) ਸ਼ਾਬਦਕ ਅਰਥ ਸਥਿਰ, ਠਹਿਰਨ ਵਾਲਾ, ਅਚਲ, ਛਨਿਛਰ ਗ੍ਰਹਿ ਦੀ ਚਾਲ 
ਅਤਿ ਧੀਮੀ ਹੋਣ ਕਰਕੇ ਉਸ ਦਾ ਨਾਂ ਥਾਵਰ ਪੈ ਗਿਆ, ਭਾਵ _“ਛਨਿਛਰਵਾਰ ? 
“ਥਾਵਰ ਥਿਰੁ ਕਰਿ ਰਾਖੈ ਸੋਇ। ”? 
-ਗਉ ਕਬ, ਵਾ ੭:੧ (344) 





2165 


ਥਿਰ ਰਹਿਣ ਵਾਲਾ, ਟਿਕ ਕੇ ਰਹਿਣ ਵਾਲਾ ਅਟਲ, ਕੋਸ਼: ਬਲਵਾਨ, ਸ਼ਕਤੀਮਾਨ 
(ਮਹਾਨਕੋਸ਼) 
“ਪ੍ਰਭੁ ਮੇਰਾ ਥਿਰ ਥਾਵਰੀ ਹੋਰ ਆਵੈ ਜਾਵੈ । ”” 

-ਮਾਰੂ ੫, ਵਾਰ ੯:੨ (1097) 

“ਥਾਂ' ਦਾ ਬਹੁ ਵਚਨ 
“ਸਭ ਨਗਰੀ ਮਹਿ ਏਕੋ ਰਾਜਾ ਸਭੇ ਪਵਿਤੁ ਹਹਿ ਥਾਵਾ। ? 
-ਮਾਰੂ ੩, ੧, ੧:੨ (993) 

“ਥਾਵਾ ਨਾਵ ਨ ਜਾਣੀਅਹਿ ਨਾਵਾ ਕੇਵਡੁ ਨਾਉ। ” (ਥਾਵਾਂ ਦੇ) 

-ਸਿਰੀ ੧, ਅਸ ੧, ੫:੧ (53) 


““ਨੀਤਿ ਜਿ ਵਿਧਾ ਮੰਨੁ ਪਛਾਣੂ ਵਿਰਲੋ ਥਿਓ। ” 
-ਗਉ ੫. ਵਾਰ ੧੪ਸ, ੫, ੨:੧ (321) 
ਹੁੰਦਾ ਹੈ 
“ਜਿਸ ਨੇ ਤੂ ਕਿਰਪਾਲ ਸਚਾ ਸੋ ਥਿਅਈ। ” 
-ਰਾਮ ੫. ਵਾਰ ੭:੬ (961) 


-ਗਉ ੫. ਸੁਖ ੧੩, ੬:੧੦ (280) 
-ਰਾਮ ੫. ੧੩, ੧:੧ (886) 


“ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤ ਨੀਤ। ”” 
-ਗਉ ੫. ਬਾਅ ੩੮ਸ:੨ (258) 


2 
“ਢੂੰਢ ਵਵਾਈ ਥੀਆ ਥਿਤਾ। ” 


-ਰਾਮ ੫, ਵਾਰ ੧੭ਸ, ੫, ੨੩ (964) 


(1) ਤਿਥ, ਚੰਦਰਮਾ ਦੇ ਘਟਨ ਵਧਨ ਅਨੁਸਾਰ ਬਣਿਆ ਦਿਨ 
“ਕਵਣ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ।” 
-ਜਪੁ ੧, ੨੧੧੯ (4) 
“ਮਰਣਿ ਨ ਮੂਰਤੁ ਪੁਛਿਆ ਪੁਛੀ ਥਿਤਿ ਨ ਵਾਰੁ। ” 
-ਸਾਰ ੪, ਵਾਰ ੧੭ਸ, ੧, ੧:੧ (1244) 





2166 


-ਜਪੁ ੧, ੩੪੯੧ (7) 
ਥਿਤੰ- 
“ਪੰਦੂਹ ਥਿਤੀ) ਤੈ ਸਤਵਾਰ। ”? 
-ਬਿਲਾ ੩, ਵਾਰ ੧, ੧੦:੧ (842) 
ਥਿੰਤੀ- 
“ਪੰਦੂਹ ਥਿੰਤੀ ਸਾਤਵਾਰ। ”? 
-ਗਉ ਕਬ, ਥਿਤੀ ੧ਸ:੧ (343) 


(2) ਸਥਿਰਤਾ, ਟਿਕਾਓ 
“ਬਿਨੁ ਹਰਿ ਭਗਤਿ ਕਹਾ ਥਿਤਿ ਪਾਵੈ ਫਿਰਤੋ ਪਹਰੇ ਪਹਰੇ । ? 
-ਗਉ ੫, ੧੬੨", ੨:੨ (215) 


-ਗਉ ੫, ੧੬੯, ੧ :੧ (200) 


-ਆਸਾ ੫, ੧੫੭, ੨੯੧ (409) 


-ਗਉ ਕਬ, ਥਿਤੀ ੭:੨ (343) 


“ਜਿਸੁ ਅੰਦਰਿ ਨਾਮ ਪ੍ਰਗਾਸੁ ਹੈ ਓਹੁ ਸਦਾ ਸਦਾ ਥਿਰੁ ਹੋਇ। ”? 
-ਸਿਰੀ ੩, ੩੭, ੩:੪ (28) 
“ਆਇ ਨ ਜਾਈ ਥਿਰੁ ਸਦਾ ਗੁਰ ਸਬਦੀ ਸਚੁ ਜਾਣੁ । ” 
-ਸਿਰੀ ੫, ਅਸ ੨੬, ੧":੨ (70) 
“ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ।  (ਟਿਕਕੇ) 
-ਗਉ ੫, ੧੦੮", ੧":੧ (201) 
“ਕੋਟਿ ਦਿਨਸ ਲਾਖ ਸਦਾ ਥਿਰੁ ਥੀਆ। ” (ਅਡੋਲ) 
-ਗਉ ੫, ਅਸ ੭, ੧":੨ (239) 


ਹੋਰ ਰੂਪ: 
ਥਿਰੋ- 
“ਜਬ ਤੇ ਸੁਧ ਭਏ ਹੈ ਬਾਰਹਿ ਤਬ ਤੇ ਥਾਨ ਥਿਰੋ। ” (ਸਥਿਰ ਹੋ ਗਿਆ) 
-ਸਾਰ ੫, ੩, ੨੨ (1203) 


(2) ਸਥਿਰਤਾ, ਅਡੋਲਤਾ 
“ਥਿਰੁ ਸਾਧੂ ਸਰਣੀ ਪੜੀਐ ਚਰਣੀ ਅਬ ਟੂਟਸਿ ਮੋਹ ਜੁ ਕਿਤੀਐ। ” 


-ਆਸਾ ੫. ਛੰਤ ੪, ੩:੫ (455) 





2167 


“ਤਿਨ ਹੀ ਜੈਸੀ ਥੀ ਰਹਾ ਸਤਸੰਗਤਿ ਮੇਲਿ ਮਿਲਾਇ। ” 
-ਸਿਰੀ ੩, ੬੧, ੧:੪ (38) 
(2) “ਹੈ” ਦਾ ਭੂਤ ਕਾਲ, ਸੀ 
“ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ। ? 
-ਗੋਂਡ ਨਾਮ, ੭, ੧:੨ (875) 
(3) ਤੋਂ 
“ਮਿਥਿਆ ਮੋਹਿ ਮਗਨੁ ਥੀ ਰਹਿਆ ਝੂਠ ਸੰਗਿ ਲਪਟਾਨਾ। ” 
-ਸ਼ੂਹੀ ੫, ਛੰਤ ੧, ੧:੫ (777) 


ਹੋਣ ਤੋ ਭਾਵ 
“ਜੋ ਤਿਸੁ ਭਾਂਵੈ ਸੋਈ ਫੁਨਿ ਥੀਉ। ” (ਹੁੰਦਾ ਹੈ) 
-ਗਉ ੫. ਸੁਖ ੧੧, ੫:੪ (277) 
“ਤਜਿ ਆਪੁ ਬਿਨਸੀ ਤਾਪੁ ਰੇਣ ਸਾਧੂ ਥੀਉ। ” (ਹੋ ਜਾ) 
-ਮਾਰੂ ੫, ੨੮, ੧:੧ (1007) 
ਹੋਰ ਰੂਪ: 
ਥੀਓ- 
“ਏਕ ਨਾਮ ਕੋ ਥੀਓ ਪੂਜਾਰੀ ਮੋ ਕਉ ਅਚਰਜੁ ਗੁਰਹਿ ਦਿਖਾਇਓ। ” (ਹੋ ਗਿਆ) 
-ਗਉ ੫. ੧੩੬", ੧:੨ (209) 
ਥੀਓਸਿ 


“ਮੂੰ ਜੁਲਾਊ' ਤਥਿ ਨਾਨਕ ਪਿਰੀ ਪਸੰਦੋ ਹਰਿਓ ਥੀਓਸਿ। ” (ਹੋਵਾਂ) 
-ਮਾਰੂ ੫, ਵਾਰ ੨੦ਸ, ੫, ੨:੨ (1101) 
ਥੀਓਮਿ- 
“ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਮਿ। ” ( ਹੋ ਗਿਆ ਹੈ, ਭਇਆ ਹੈ) 
-ਸਲੋ ਫਰ, ੨੦੨ (1378) 
ਹੋਣ ਦਾ ਭਾਵ, ਹੋਇਆ 
“ਸਚੀ ਭਗਤੀ ਮਨੁ ਲਾਲੂ ਥੀਆ ਰਤਾ ਸਹਜਿ ਸੁਭਾਇ। ” 
-ਸਿਰੀ ੩, ੫੮, ੨:੧ (36) 
“ਪ੍ਰਭ ਕੀਆ ਤੁਮਾਰਾ ਥੀਆ। ? (ਹੋਇਆ, ਵਾਪਰਿਆ) 
-ਗਉ ੫. ੧੩੦", ੧":੨ (207) 
“ਜੈਸਾ ਕਰੇ ਤੈਸਾ ਕੋ ਥੀਆ। ” (ਹੋ/ ਬਣ ਜਾਂਦਾ ਹੈ) 
-ਗਉ ੫. ਸੁਖ ੧੩, ੮:੬ (280) 
“ਗੁਰ ਥੀਆ ਸਾਖੀ ਤਾ ਡਿਠਮੁ ਆਖੀ ਪਿਰ ਜੇਹਾ ਅਵਰੁ ਨ ਦੀਸੈ। ”” 
(ਹੋਇਆ/ਬਣਿਆ) 
-ਆਸਾ ੫, ਛੰਤ ੪, ੪:੫ (455) 
“ਜਿਸ ਤੂ ਰਾਖਹਿ ਤਿਸੁ ਦੂਖੁ ਨ ਥੀਆ। ” 
-ਵਡ ੫, ੭, ੩:੨ (563) 


“ਮੂ ਥੀਆਊ ਸੇਜ ਨੈਣਾ ਪਿਰੀ ਵਿਛਾਵਣਾ। ” 
-ਮਾਰੂ ੫, ਵਾਰ ੧੨ਸ, ੫, ੩:੧ (1098) 





2168 


“ਭੈ ਬਿਨੁ ਨਿਰਭਉ ਕਿਉ ਥੀਐ ਗੁਰਮੁਖਿ ਸਬਦਿ ਸਮਾਇ। ”” 

-ਸਿਰੀ ੧, ੧੧, ੧":੨ (18) 
“ਜੋ ਪ੍ਰਭ ਭਾਵੈ ਸੋ ਥੀਐ ਅਵਰੁ ਨ ਕਰਣਾ ਜਾਇ। ”” (ਹੁੰਦਾ ਹੈ, ਵਾਪਰਦਾ ਹੈ) 

-ਸਿਰੀ ੩, ੩੫, ੫:੧ (27) 
“ਕਾਰੀ ਕਢੀ ਕਿਆ ਥੀਐ ਜਾ ਚਾਰੇ ਬੈਠੀਆ ਨਾਲਿ। ? ( ਹੋ ਜਾਂਦਾ ਹੈ ਭਾਵ ਕੀ 
ਫਰਕ ਪੈਂਦਾ ਹੈ) 

-ਸਿਰੀ ੪, ਵਾਰ ੨੦ਸ, ੧, ੧੨ (91) 

“ਕਿਤੀਆ ਕੁਢੰਗ ਗੁਝਾ ਥੀਐ ਨ ਹਿਤੁ। ? (ਹੁੰਦਾ ਭਾਵ ਰਹਿੰਦਾ-ਪਿਆਰ ਗੁੱਝਾ 
ਨਹੀਂ ਰਹਿੰਦਾ) 


-ਗੂਜ ੫, ਵਾਰ ੩ਸ, ੫, ੨:੧ (518) 


“ਤਿਨ ਜਰੁ ਵੈਰੀ ਨਾਨਕਾ ਜਿ ਬੁਢੇ ਥੀਇ ਮਰੰਨਿ। ? 
-ਸੂਹੀ ੩, ਵਾਰ ੧੦ਸ, ੧, ੨:੨ (788) 


“ਧਨ ਥੀਈ ਦੁਬਲਿ ਕੰਤ ਹਾਂਵੈ ਕੇਵ ਨੈਣੀ ਦੇਖਏ। ” 

-ਗਉ ੧, ਛੰਤ ੧, ੧:੩ (242) 
“ਲੋਕਾ ਨ ਸਾਲਾਹਿ ਜੋ ਮਰਿ ਖਾਕੁ ਥੀਈ। ? (ਹੋ ਜਾਵੇ ਗੀ) 

-ਸੂਹੀ ੩, ਅਸ ੩, ੧:੨ (755) 


“ਧੂੜੀ ਮਜਨੁ ਸਾਧ ਖੇ ਸਾਈ ਥੀਏ ਕ੍ਰਿਪਾਲ। ” 

-ਸਿਰੀ ੫, ਛੰਤ ੩, ੩੩੧ (80) 
“ਜਿਨਿ ਸੇਵਿਆ ਸੋ ਪਾਰਗਿਰਾਮੀ ਕਾਰਜ ਸਗਲੇ ਥੀਏ ਜੀਉ। ? (ਹੋ ਗਏ) 

-ਮਾਝ ੫, ੩੫, ੩:੩ (104) 

“ਵਿਸਰਿਆ ਜਿਨ ਨਾਮੁ ਤੇ ਭੁਇ ਭਾਰੁ ਥੀਏ।  ( ਹੋ ਗਏ ਭਾਵ ਬਣ ਗਏ) 

-ਆਸਾ ਫਰ, ੧, ੧":੨ (488) 
“ਹਭਿ ਗੁਣ ਤੈਡੇ ਨਾਨਕ ਜੀਉ ਮੈ ਕੂ ਥੀਏ ਮੈ ਨਿਰਗੁਣ ਤੇ ਕਿਆ ਹੋਂਵੈ। ” (ਭਾਵ 
ਮਿਲੇ) 


-ਰਾਮ ੫. ਵਾਰ ੧੬ਸ, ੫. ੧:੧ (964) 


“ਜੋ ਤਉ ਭਾਵੈ ਸੋਈ ਥੀਸੀ ਜੋ ਤੂ ਦੇਹਿ ਸੋਈ ਹਉ ਪਾਈ। ” 
-ਆਸਾ ੪, ਸੋਪੁ ੨, ੧":੨ (11) 
“ਹੰਸੁ ਚਲਸੀ ਡੁੰਮਣਾ ਅਹਿ ਤਨੁ ਢੇਰੀ ਥੀਸੀ। ” ( ਹੋ ਜਾਵੇਗਾ) 
-ਸੂਹੀ ਫਰ, ੨, ੩੨ (794) 


“ਬਿਨੁ ਗੁਰ ਗਿਆਨ ਤ੍ਰਿਪਤਿ ਨਹੀ ਥੀਜੈ। ” 
-ਰਾਮ ੧, ਅਸ ੫, ੬੧੨ (905) 





2169 


ਥਿਤਾਂ, ਚੰਨ ਦੇ ਧਰਤੀ ਦੁਆਰੇ ਚੱਕਰ ਅਨੁਸਾਰ ਮਿਥੇ ਸਮੇ' ਦੀ ਇਕ ਇਕਾਈ 
“ਸਗਲੀ ਥੀਤਿ ਪਾਸਿ ਡਾਰਿ ਰਾਖੀ। ? 
-ਭੈਰ ੫, ੧, ੧:੧ (1136) 


-ਦੈਵ ੫, ੨੭, ੨੧੨ (533) 


-ਸੋਰ ਕਬ, ੧੧, ੩:੪ (656) 


“ਆਦਿ ਅੰਤਿ ਮਧਿ ਹੋਇ ਰਹਿਆ ਥੀਰ।” 
-ਗਉ ਕਬ, ਥਿਤੀ ੧੬:੩ (344) 


-ਗੁਰ ਮੰਤੂੜਾ ਚਿਤਾਰਿ ਨਾਨਕ ਦੁਖੁ ਨ ਥੀਵਈ । ” 
-ਗੂਜ ੫, ਵਾਰ ੧੩ਸ, ੫, ੨:੨ (521) 


““ਥੀਵਹਿ ਲਾਲਾ ਅਤਿ ਗੁਲਾਲਾ ਸਬਦੁ ਚੀਨਿ ਗੁਰ ਮੀਠਾ । ” 
-ਸੂਹੀ ੫, ਛੰਤ ੧, ੧:੪ (777) 
“ਵਧਿ ਥੀਵਹਿ ਦਰੀਆਉ ਟੁਟਿ ਨ ਥੀਵਹਿ ਵਾਹੜਾ। ” 
-ਸਲੋ ਫਰ, ੧੧੭੨ (1378) 
ਹੋਰ ਰੂਪ: 
ਥੀਵਹੀ- 
“ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ। ” 
-ਸਲੋ ਫਰ, ੫੯:੨ (1381) 


“ਅੰਮ੍ਰਿਤੁ ਹਰਿ ਪੀਵਤੇ ਸਦਾ ਥਿਰੁ ਥੀਵਤੇ ਬਿਖੈ ਬਨੁ ਫੀਕਾ ਜਾਨਿਆ। ”” 
-ਸਿਰੀ ੫, ਛੰਤ ੩, ੩:੩ (81) 


ਹੁੰਦੇ 
“ਗੁਹਿ ਚੇਲੇ ਰਹਿਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ । ”” 
-ਰਾਮ ਬਸ, ਵਾਰ ੧:੬ (966) 

ਹੋਰ ਰੂਪ: 
ਥੀਵਦੋ- 
“ਵੇਖੇ ਛਿਟੜਿ ਥੀਵਦੋ ਜਾਮਿ ਖਿਸੰਦੋ ਪੇਰੁ। ” (ਹੋ ਜਾਵੇ) 

-ਮਾਰੂ ੫, ਵਾਰ, ਪਸ, ੫, ੧੨ (1095) 
ਥੀਵਨਾ- 





2170 


“ੈਨਣਾ ਰਖੁ ਪਤਿ ਪਰਮੇਸੁਰ ਫਿਰਿ ਨਾਗੇ ਨਹੀ ਥੀਵਨਾ। ? (ਹੋਵਨਾ) 
-ਮਾਰੂ ੫. ਅਸ ੬, ੩:੧ (1019) 
ਥੀਵਨਿ- 
ਸੀ ਸੰਤ ਚਾਤ੍ਰਿਕ ਕੀ ਨਿਆਈ ਹਰਿ ਬੂੰਦ ਪਾਨ ਸੁਖ ਥੀਵਨਿ। ” (ਹੁੰਦੇ ਹਨ) 
-ਸਾਰ ੫, ੯੧, ੨੪੨ (1222) 


(1) ਹੁੰਦੀ ਹਾਂ 
“ਪ੍ਰਭ ਪੇਖਤ ਜੀਵਾ ਠੰਢੀ ਥੀਵਾ ਤਿਸੁ ਜੇਵਡੁ ਅਵਰੁ ਨ ਕੋਈ। ”” 
-ਸੂਹੀ ੫, ਛੰਤ ੧੧, ੨:੩ (784) 


“ਅਕਾਲ ਮੂਰਤਿ ਅਜੂਨੀ ਸੰਭੌ ਮਨ ਸਿਮਰਤ ਠੰਢਾ ਥੀਵਾਂ ਜੀਉ। ” 
-ਮਾਝ ੫. ੧੬, ੨੩ (99) 
(2) ਹੋ ਜਾਵਾਂ 
“ਸਭਿ ਜੀਅ ਤੇਰੇ ਪ੍ਰਭੂ ਮੇਰੇ ਕਰਿ ਕਿਰਪਾ ਸਭ ਰੇਣ ਥੀਵਾ। ” 
-ਰਾਮ ੫, ਛੰਤ ੩, ੩:੫ (926) 
ਹੋਣ ਤੋ ਭਾਵ, ਹੋਏ 
“ਬਾਹਰਿ ਜਨਮੁ ਭਇਆ ਮੁਖਿ ਲਾਗਾ ਸਰਸੇ ਪਿਤਾ ਮਾਤ ਥੀਵਿਆ। ” 
-ਸਿਰੀ ੪, ਪਹ ੩, ੧:੪ (76) 
ਹੁੰਦੇ ਹਨ, ਹੋਣ ਤੋ” ਭਾਵ 
“ਇਕਨਾ ਨੋ ਹਰਿ ਲਾਭੁ ਦੇਇ ਜੋ ਗੁਰਮੁਖਿ ਥੀਵੇ । ” 
-ਸਿਰੀ ੪, ਵਾਰ ੩:੩ (83) 
“ਕਈ ਕੋਟਿ ਗਿਰੀ ਮੇਰ ਸੁਵਰਨ ਥੀਵੇ। ? ( ਹੋਏ) 
-ਗਉ ੫. ਸੁਖ ੧੦, ੪:੬ (276) 


ਹੋਰ ਰੂਪ: 
ਥੀਵੈ- 
“ਮਹਾ ਉਦਾਸੁ ਤਪੀਸਰੁ ਥੀਵੈ।” _ (ਹੋ ਜਾਵੇ, ਬਣ ਜਾਵੇ) 
-ਗਉ ੫. ਸੁਖ ੩, ੨:੨ (265) 
“ਤੈ ਸਹ ਨਾਲਿ ਅਕੂਅਣਾ ਕਿਉ ਥੀਵੈ ਘਰ ਵਾਸੁ। ” (ਹੋਵੇ) 
-ਵਡ ੧, ੨, ੩:੨ (557) 


“ਸੀਤੜਾ ਮੰਨ ਮੰਝਾਹਿ ਪਲਕ ਨ ਥੀਵੈ ਬਾਹਰਾ। ”” 

-ਜੈਤ ੫, ਵਾਰ ੧੩ਸ, ੫, ੨੧ (708) 
ਜੀਭ ਦੀਆਂ ਗਿਲਟੀਆਂ ਤੋ ਨਿਕਲਿਆ ਲੇਸਦਾਰ ਰਸ, ਜੋ ਅਪਵਿੱਤਰ ਮੰਨਿਆ ਜਾਂਦਾ 
ਹੈ। ਹੋਰ ਵੇਖੋ “ਥੂਕ” 

“ਕੋਈ ਜਾਇ ਮਿਲੈ ਤਿਨ ਨਿੰਦਕਾਂ ਮੁਹ ਫਿਕੇ ਥੁਕ ਥੁਕ ਮੁਹਿ ਪਾਈ। ” 

-ਗਉ ੪, ਵਾਰ ੧੫ਸ, ੪, ੨੨ (308) 

ਹੋਰ ਰੂਪ: 





2171 


ਥੁਕਾ- 
“ਨਾਨਕ ਏਵੈ ਜਾਣੀਐ ਤਿਤੁ ਮੁਖਿ ਥੁਕਾ ਪਾਹਿ। ? 
-ਆਸਾ ੧, ਵਾਰ ੧੯ਸ, ੧, ੧:੯ (473) 
ਥੁੜਦਾ, ਘਾਟੇ ਵਿਚ ਹੁੰਦਾ 
““ਤਿਚਰੁ ਮੂਲਿ ਨ ਥੁੜੱਹੋਦੇ ਜਿਚਰੁ ਆਪਿ ਕ੍ਰਿਪਾਲੁ। ” 
-ਸਲੋ ੫, ੨੦੧੧ (1426) 


ਮੂੰਹ ਦਾ ਲੇਸਦਾਰ ਪਾਣੀ/ਪਦਾਰਥ, ਵੇਖੋ “ਥੁਕ” 

“ਕਹੈ ਪ੍ਰਭੁ ਅਵਰੁ ਅਵਰੁ ਕਿਛੁ ਕੀਜੈ ਸਭ ਬਾਦਿ ਸੀਗਾਰੁ ਫੋਕਟ ਫੋਕਟਈਆ। 

“ਕੀਓ ਸੀਗਾਰੁ ਮਿਲਣ ਕੈ ਤਾਈ ਪ੍ਰਭੁ ਲੀਓ ਸੁਹਾਗਨਿ ਥੂਕ ਮੁਖਿ ਪਈਆ। ”? 
-ਬਿਲਾ ੪, ਅਸ ੫, ੭:੨ (836) 


““ਦੁਚਿਤੇ ਕੀ ਦੁਇ ਥੂਨਿ ਗਿਰਾਨੀ ਮੋਹ ਬਲੇਡਾ ਟੂਟਾ। ” 
-ਗਉ ਕਬ, ਅਸ ੪੩, ੧:੧ (331) 

ਹੋਰ ਰੂਪ: 
ਬੂਨੀ- 
“ਕਬੀਰ ਥੂਨੀ ਪਾਈ ਥਿਤਿ ਭਈ ਸਤਿਗੁਰ ਬੰਧੀ ਧੀਰ। ” 

-ਸਲੋ ਕਬ, ੧੬੧੧ (1373) 
ਥੂਨੀਆ- 
“ਬਾਝੁ ਥੂਨੀਆ ਛਪਰਾ ਥਾਮ੍ਿਆ ਨੀਘਰਿਆ ਘਰੁ ਪਾਇਆ ਰੇ। ” 

-ਆਸਾਂ ੫, ੪੪, ੨੧੧ (381) 


-ਮਾਰੂ ੫, ਸੋਲਾ ੮, ੫:੧ (1079) 


“ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮਾਰੇ ਲੇਖੇ। ” 
-ਧਨਾ ਰਵਿ, ੧, ੨:੧ (694) 
(2) ਤੈਨੂੰ 
“ਨਾਨਕੁ ਜਲ ਕੌ ਮੀਨੁ ਸੈ ਥੇ ਭਾਵੈ ਰਾਖਹੁ ਪ੍ਰੀਤਿ। ” 
-ਪੁਭਾ ੧, ੧੩, ੫:੨ (1331) 
3) ਤੋਂ 
“ਹਰਿ ਗੁਰੁ ਨਾਨਕੁ ਜਿਨ ਪਰਸਿਆਉ ਸਿ ਜਨਮ ਮਰਣ ਦੁਹ ਥੇ ਰਹਿਓ।” 
-ਸਮੁ ੫, ੫:੬ (1386) 


“ਸਗਲ ਭਵਨ ਧਾਰੇ ਏਕ ਥੇ' ਕੀਏ ਬਿਸਥਾਰੇ ਪੂਰਿ ਰਹਿਓ ਸਬ ਮਹਿ ਆਪਿ ਹੈ 
ਨਿਰਾਰੇ। ”” 


-ਸਮੁਂ ੫, ੩੧ (1386) 





(47 


-ਵਡ ੧, ਅਸ ੫, ੨:੪ (582) 


(1) ਨਗਰ, ਪਿੰਡ 
“ਉਜੜੁ ਥੇਹੁ ਵਸਾਇਓ ਹਉ ਤੁਧ ਵਿਟਹੁ ਕੁਰਬਾਣੁ ਜੀਉ। ” 
-ਸਿਰੀ ੫, ਅਸ ੨੯, ੬:੩ (73) 
“ਗੁਰਿ ਸਚੈ ਬਧਾ ਥੇਹੁ ਰਖਵਾਲੇ ਗੁਰਿ ਦਿਤੇ । ? 
-ਸੋਰ ੪, ਵਾਰ ੨੭੧੧ (653) 
(2) ਟਿਕਾਣਾ- 
“ਪਾਣੀ ਅੰਦਰਿ ਲੀਕ ਜਿਉ ਤਿਸ ਦਾ ਥਾਉ ਨ ਥੇਹੁ। ? 
-ਆਸਾ ੧, ਵਾਰ ੨੨ਸ, ੨, ੪੨ (474) 
“ਆਵਣ ਜਾਣਾ ਹੁਕਮੁ ਸਭੁ ਨਿਹਚਲੁ ਤੁਧੁ ਥੇਹੁ । ”” 
-ਜੈਤ ੫, ਵਾਰ ੨੦:੪ (710) 


-ਰਾਮ ੩, ਵਾਰ ੧੯ਸ, ੧, ੨:੪ (956) 


“ਬਿਨੁ ਜੜੀਏ ਲੈ ਜੜਿਓ ਜੜਾਵਾ ਥੇਵਾ ਅਚਰਜੁ ਲਾਇਆ ਰੇ। ”” 
-ਆਸਾ ੫, ੪੪, ੨੨ (381) 


“ਵਿਚੁ ਨ ਕੋਈ ਕਰਿ ਸਕੈ ਕਿਸ ਥੈ ਰੋਵਹਿ ਰੋਜ। ? 
-ਮਾਝ ੫, ਬਾਰਾ ੯:੫ (135) 
(2) “ਹਥੈ” ਦਾ ਸੰਖੇਪ, ਹਥ ਵਿਚ (ਸ਼ਬਦਾਰਥ); ਟਿਕਾਣੇ ਸਿਰ (ਮਹਾਨਕੋਸ਼) 
ਨਿਰਣੈ, ਦਰਪਣ 
“ਆਆਧੈ ਥੈ ਸਭੁ ਰਖਿਓਨੁ ਕਿਛੁ ਕਹਣੁ ਨ ਜਾਈ। ”” 
-ਆਸਾ ੩, ਅਸ ੨੭. ੩੧ (425) 
(3) ਵਿਚ ਅੰਦਰ 
“ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ। ” 
-ਸਾਰ ੪, ਵਾਰ ੩੨ਸ, ੩, ੧੨ (1249) 


-ਮਲਾ ੧, ਅਸ ੪, ੨:੪ (1275) 


(1) ਮਾਇਆ “ ਦੌਲਤ ਦੀ ਗੁਥੀ 
“ਥੈਲੀ ਸੰਚਹੁ ਸਰਮੁ ਕਰਹੁ ਥਾਕਿ ਪਰਹੁ ਗਾਵਾਰ। ? 


-ਗਉ ੫. ਬਾਅ ੩੩:੩ (257) 
(2) ਢਲੈ ਹੋਏ ਸੋਨੇ ਦੀ ਡਲੀ 
“ਅਲੰਕਾਰ ਮਿਲਿ ਥੈਲੀ ਹੋਈ ਹੈ ਤਾ ਤੇ ਕਨਿਕ ਵਖਾਨੀ। ”” 





2173 


-ਧਨਾ ੫, ੫, ੩੨ (672) 


“ਸਰਨਿ ਅਕਾਸੁ ਦਸੋਦਿਸ ਨਾਹੀ ਤਬ ਇਹੁ ਨੰਦੁ ਕਾਹਾ ਥੋ _ਰੇ। ” 
-ਗਉ ਕਬ, ੭੦, ੧":੩ (338) 


-ਸਿਰੀ ੫, ੭੬, ੧:੧ (44) 


-ਸੋਰ ੫, ੮੫, ੨੨ (629) 


-ਸਿਰੀ ੫, ਛੰਤ ੩, ੩੩:੨ (80) 


“ਹਰਿ ਧਨ ਤੇ ਮੈ ਨਵ ਨਿਧਿ ਪਾਈ ਹਾਥਿ ਚਰਿਓ ਹਰਿ ਥੋਕਾ।” 
-ਗੂਜ ੫, ੩, ੩:੨ (496) 
ਹੋਰ ਰੂਪ: 
ਥੋਕਿ- 
“'ਵਿਧੜੋ ਸਚ ਥੋਕਿ ਨਾਨਕ ਮਿਠੜਾ ਸੋ ਧਣੀ। ” 
-ਜੈਤ ੫. ਵਾਰ ੧੧ਸ, ੫, ੨:੨ (708) 


ਥੋਕੁ- 
“ਨਾਮੁ ਨਿਧਾਨੁ ਨਿਰਮਲੁ ਇਹੁ ਥੋਕੁ । ? 


-ਭੈਰ ੫, ੫੫, ੪੨ (1152) 


(1) ਥੋਥਾ, ਖਾਲੀ 
“ਕਣ ਬਿਨਾ ਜੈਸੇ ਥੋਥਰ ਤੁਖਾ। ? 

-ਗਉ ੫. ੧੩੪, ੧:੧ (192) 
(2) ਬੇ ਅਸਰ, ਬਿਰਥਾ 
“ਹਥਿ ਕਰਿ ਤੰਤੁ ਵਜਾਵੈ ਜੋਗੀ ਥੋਥਰ ਵਾਜੈ ਬੇਨ। ”” 

-ਆਸਾ ੪, ੬੧ ੧:੧ (368) 
ਬੇ ਅਰਥ 
“ਸਜਣ ਸਚੁ ਪਰਖਿ ਮੁਖਿ ਅਲਾਵਣੁ ਥੋਥਰਾ। ” 

-ਮਾਰੂ ੫. ਵਾਰ ੧੭ਸ, ੫. ੩:੧ (1100) 


“ਸੰਤ ਕਾ ਦੋਖੀ ਅੰਤਰਿ ਤੇ ਥੋਥਾ। ”” 
-ਗਉ ੫. ਸੁਖ ੧੩, ੫:੫ (280) 





2174 


-ਮਾਲੀ ੫, ੩, ੪:੧ (957) 
ਥੋੜੇ, ਘਟ 
“ਤੁਲਾ ਧਾਰਿ ਤੋਲੇ ਸੁਖ ਸਗਲੇ ਬਿਨੁ ਹਰਿ ਦਰਸ ਸਭੋ ਹੀ ਥੋਰਾ। ”” 
-ਗਉ ੫, ੧੨੧," ੧:੨ (204) 
“ਘਟਿ ਘਟਿ ਵਸਹਿ ਜਾਣਹਿ ਥੋਰਾ। (ਥੋੜੇ ਹੀ ਜਾਣਦੇ ਹਨ) 
-ਵਡ ੫, ੧, ੩੧ (562) 
ਹੋਰ ਰੂਪ: 
ਥੋਰੀ- 
“ਤਜੀਲੇ ਬਨਾਰਸ ਮਤਿ ਭਈ ਥੋਰੀ। ” (ਥੋੜੀ, ਘਟ) 
-ਗਉ ਕਬ, ੧੫, ੧":੨ (326) 
ਥੋਰੀਆ- 
“ਮੋਹਿ ਨਿਰਗੁਨ ਮਤਿ ਥੋਰੀਆ ਤੂੰ ਸਦ ਹੀ ਦੀਨ ਦਇਆਲ। ”” 
-ਗਉ ੫. ੧੧੬, ੨੨ (203) 
ਥੋਰੇ- 
“ਹਮ ਥੋਰੇ ਤੁਮ ਬਹੁਤ ਮੂਚ । ”” 
-ਬਸੰ ੫, ੭, ੩:੪ (1182) 
ਥੋਰੈ- 
“ਪੇਖਤ ਸੁਨਤ ਸਭਨ ਕੈ ਸੰਗੇ ਥੋਰੈ ਕਾਜ ਬੁਰੋ ਕਹੇ ਫੇਰੋ। ” 
-ਕਾਨ ੫, ੨੫, ੧੨ (1302) 


-ਸਿਰੀ ੫, ੯੨, ੧":੨ (50) 
“ਦਿਨ ਥੋੜੜੇ ਥਕੇ ਭਇਆ ਪੁਰਾਣਾ ਚੋਲਾ। ? 

-ਸਿਰੀ ੧, ੨੪, ੧":੨ (23) 
“ਜਿਥੈ ਥੋੜਾ ਧਨੁ ਵੇਖੈ ਤਿਥੈ ਤਪਾ ਭਿਟੈ ਨਾਹੀ ਧਨਿ ਬਹੁਤੈ ਡਿਠੈ ਤਪੈ ਧਰਮੁ 


ਹਾਰਿਆ। ? 
-ਗਉ ੪, ਵਾਰ ੩੦ਸ, ੪, ੧:੪ (315) 


ਹੋਰ ਰੂਪ: 
ਥੋੜਿਆ- 
“ਇਸ ਕਾ ਰੰਗੁ ਦਿਨ ਥੋੜਿਆ ਛੋਛਾ ਇਸ ਦਾ ਮੁਲੂ। ” 
-ਸਿਰੀ ੪, ਵਾਰ ਦਸ, ੩, ੨੨ (85) 


ਥੋੜੀ- 





2175 


“ਕਿਸੈ ਥੋੜੀ ਕਿਸੈ ਹੈ ਘਣੇਰੀ। ? 
-ਮਾਝ ੩, ਅਸ ੧੭, ੩:੨ (119) 
ਥੋੜੇ- 
“ਜੋ ਤੁਧੁ ਸਚੁ ਧਿਆਇਦੇ ਸੇ ਵਿਰਲੇ ਥੋੜੇ । ” 
-ਗਉ ੪, ਵਾਰ ੧੧:੧ (306) 
ਥੋੜੈ- 
“ਜਿਉ ਜਲਿ ਥੋੜੈ ਮਛੁਲੀ ਕਰਣ ਪਲਾਵ ਕਰੇਇ। ” 
-ਸਿਰੀ ੧, ਅਸ ੫, ੨੨ (56) 
ਪਸ਼ੂਆਂ ਨੂੰ ਤੋਰਨ ਲਈ ਪੈਦਾ ਕੀਤੀ ਜਾਂਦੀ ਆਵਾਜ਼ 
“ਜੈਸੇ ਪਨਕਤ ਥ੍ਰਟਿਟਿ ਹਾਂਕਤੀ। ” 
-ਬਸੰ ਨਾਮ, ੩, ੯, ੧":੧ (1196) 
ਰੇ 
(ਸੂੰ.) ਦਿਨ ਉਦੈ ਹੋਣ ਦਾ ਵੇਲਾ, ਪ੍ਰਕਾਸ਼, ਉਦਯੈ 
“ਰਾਮ ਨਾਮੁ ਹਰਿ ਟੇਕ ਹੈ ਨਿਸਿ ਦਉਤ ਸਵਾਰੈ । ”” 
-ਆਸਾ ੧, ਅਸ ੨੨, ੬੨ (422) 
ਹੋਰ ਰੂਪ: 
ਦਉਤ- 
“ਚਉਥਾ ਪਹਰੁ ਭਇਆ ਦਉਤੁ ਬਿਹਾਗੈ ਰਾਮ। ” (ਪ੍ਰਕਾਸ਼, ਚੜਨਾ ਸੂਰਜ ਚੜ੍ਹ 
ਪਿਆ) 
-ਤੁਖਾ ੧, ਛੰਤ ੨, ੪:੧ (1110) 
ਦਉਰਾਇਓ--- ਦਉੜਾਇਆ, ਭਜਾਇਆ 
“ਦਹ ਦਿਸਿ ਲੈ ਇਹੁ ਮਨੁ ਦਉਰਾਇਓ ਕਵਨ ਕਰਮ ਕਰਿ ਬਾਧਾ। ”? 
-ਗਉ ੫, ੧੬੩", ੧:੨ (215) 
ਹੋਰ ਰੂਪ: 


“ਸਗਲ ਤ ਜੀਨੁ ਗਗਨ ਦਉਰਾਵਉ। ” (ਭਜਾਓ, ਸੈਰ ਕਰੋ) 
-ਗਉ ਕਬ, ੩੧, ੧:੨ (329) 


ਦਉਰਿਓ- 
“ਦੇਖੈ ਦੇਖੈ ਸੁਨੈ ਬੋਲੇ ਦਉਰਿਓ ਫਿਰਤੁ ਹੈ। ” (ਭਜਿਆ, ਦੌੜਿਆ) 
-ਆਸਾ ਰਵਿ, ੬, ੧":੨ (487) 
(ਅ. ਦੌਲਤ) ਮਾਇਆ, ਧਨ 
“ਲੰਗਰਿ ਦਉਲਤਿ ਵੰਡੀਐ ਰਸੁ ਅੰਮ੍੍‌ਤ ਖੀਰਿ ਘਿਆਲੀ। ” 
-ਰਾਮ ਬਸ, ੩:੯ (967) 


“ਪ੍ਰਤਿਪਾਲੈ ਅਪਿਆਉ ਦੇਇ ਕਛੁ ਉਨ ਨ ਹੋਈ। ” 
-ਧਨਾ ੫, ੨੭, ੨੧੧ (677) 





2176 


(1) ਦਿੰਦਾ (ਸਹਾਇਕ ਕਿਰਿਆ) 
“ਜਿਉ ਕਪਿ ਕੇ ਕਰ ਮੁਸਟਿ ਚਨਨ ਕੀ ਲੁਬਧਿ ਨ ਤਿਆਗੁ ਦਇਓ। ” 
-ਗਉ ਕਬ, ੫੯, ੧:੧ (336) 
(2) ਦਿੱਤੇ ਹਨ 
“ਇਆ ਧਨ ਜੋਬਨ ਅਰੁ ਸੁਤ ਦਾਰਾ ਪੇਖਨ ਕਉ ਜੁ ਦਇਓ। ” 
-ਗਉ ਕਬ, ੫੯, ੩:੧ (336) 
ਦਇਅਲੀਆ -- ਦਿਆਵਾਨ, ਦਿਆਲੂ 


“ਨਿਰਭਉ ਨਿਰੰਕਾਰੁ ਦਇਅਲੀਆ। ” 
-ਮਾਰੂ ੫, ੧੮, ੧”":੧ (1004) 


(1) ਕਰੁਣਾ, ਦੂਜੇ ਦੇ ਦੁੱਖ ਨੂੰ ਵੇਖ ਕੇ ਮਨ ਦਾ ਦੂਵਤ ਹੋਣ ਦਾ ਭਾਵ, ਤਰਸ ਤੋ ਉਪਜੀ 


-ਜਪੁ ੧, ੧੬੧੭ (3) 
“ਦਰਸਨਿ ਦੇਖਿਐ ਦਇਆ ਨ ਹੋਇ। ਲਏ ਦਿਤੇ ਵਿਣੁ ਰਹੈ ਨ ਕੋਇ। ? (ਭਾਵ 
ਹਮਦਰਦੀ) 
-ਆਸਾ ੧, ੪, ੩੧੧੨ (350) 
(2) ਦਿੱਤਾ ਹੈ 
“ਜਿਹ ਠਾਕੁਰ ਕਉ ਸੁਨਤ ਅਗਾਧਿ ਬੋਧਿ ਸੋ ਰਿਦੈ ਗੁਰਿ ਦਇਆ। ”” 
-ਸੋਰ ੫, ੧੪, ੧੨ (612) 
ਦਇਆਦਾਨੁ -- ਦਇਆਮ/ਕ੍ਰਿਪਾ ਦਾ ਦਾਨ 
“ਕਰਿ ਦਇਆਦਾਨੁ ਦਇਆਲ ਸਾਚਾ ਹਰਿ ਨਾਮ ਸੰਗਤਿ ਪਾਵਓ। ” 
-ਤੁਖਾ ੧, ਛੰਤ ੬, ੫:੫ (1113) 
ਦਇਆਪਤਿ -- ਮਿਹਰ ਦਾ ਪਤੀ ਭਾਵ ਮਾਲਕ, ਦਇਆ ਦਾ ਸਰੂਪ 
“ਤੂ ਦਇਆਲੁ ਦਇਆਪਤਿ ਦਾਤਾ ਕਿਆ ਏਹਿ ਜੰਤ ਵਿਚਾਰੇ। ” 
-ਬਿਲਾ ੩, ੧, ੨:੧ (796) 
“ਆਦਿ ਜੁਗਾਦਿ ਦਇਆਪਤਿ ਦਾਤਾ ਤੁਧੁ ਵਿਣੁ ਮੁਕਤਿ ਨ ਪਾਈ। ” 
-ਮਾਰੂ ੧, ੬, ੪:੨ (991) 
ਦਇਆ ਮਤੇ -- ਦਇਆ ਵਾਲੀ ਮਤ/ ਬੁੱਧੀ 
“ਸਾਲਾਹਿ ਸਾਚੇ ਮੰਨਿ ਸਤਿਗੁਰੁ ਪੁੰਨ ਦਾਨ ਦਇਆ ਮਤੇ । ” 
-ਧਨਾ ੧, ਛੰਤ ੧, ੩:੩ (688) 
ਦਇਆਰ ---- ਦਇਆਵਾਨ, ਦਇਆਲੂ 
“ਚਾਹਹਿ ਤੁਝਹਿ ਦਇਆਰ ਮਨਿ ਤਨਿ ਰੁਚ ਅਪਾਰ। ” 
-ਆਸਾ ੫, ਛੰਤ ੫, ੨:੨ (455) 


“ਤੂੰ ਕਰਿ ਗਤਿ ਮੇਰੀ ਪ੍ਰਭ ਦਇਆਰ। ” 


-ਬਸੰ ੫. ੭, ੧":੨ (1182) 
“ਐਸੀ ਹੋਈ ਪਰੀ। ? 
“ਜਾਨਤੇ ਦਇਆਰ। ” (ਭਾਵ ਪ੍ਰਭੂ) 





2177 


-ਸਾਰ ੫, ੧੩੭, ੧" ੧;੨ (1230) 


-ਗਉ ੫. ੭੧", ੧":੧ (176) 
ਦਇਆਰੁ- 
“ਕਹੁ ਨਾਨਕ ਹਉਮੈ ਭੀਤਿ ਗੁਰਿ ਖੋਈ ਤਉ ਦਇਆਰੁ ਬੀਠਲੋ ਪਾਇਓ। ”” 
(ਦਇਆਲੂ) 
-ਸੋਰ ੫, ੬੧, ੪:੨ (624) 
(1) ਦਇਆ ਵਾਨ, ਮੇਹਰਬਾਨ, ਰਹੀਮ 
“ਦ੍ਰਿਸਟਿ ਧਾਰਿ ਮਨਿ ਤਨਿ ਵਸੈ ਦਇਆਲ ਪੁਰਖੁ ਮਿਹਰਵਾਨੁ । ” 
-ਸਿਰੀ ੫, ੮੮, ੩:੩ (49) 
“ਸਤਿਗੁਰ ਦਇਆਲ ਕਿਰਪਾਲ ਭੇਟਤ ਹਰੇ ਕਾਮੁ ਕ੍ਰੋਧੁ ਲੋਭੁ ਮਾਰਿਆ। ? 
-ਸਿਰੀ ੫, ਛੰਤ ੩, ੫:ਪ (81) 
ਹੋਰ ਰੂਪ: 
ਦਇਆਲੰ- 
“ਸੰਤ ਉਧਰਣ ਦਇਆਲ ਆਸਰੰ ਗੋਪਾਲ ਕੀਰਤਨਹ। ” 
-ਜੈਤ ੫, ਵਾਰ ੧੭ਸ, ੫, ੧:੧ (709) 


ਦਇਆਲਾ 


“ਸਿਮਰਤ ਨਾਮੁ ਸਦਾ ਸੁਹੇਲਾ ਜਿਸੁ ਦੇਵੈ ਦੀਨ ਦਇਆਲਾ ਜੀਉ। ” 
-ਮਾਝ ੫, ੧੫, ੧:੩ (98) 


ਦਇਆਲਿ- 
“ਆਪਿ ਦਇਆਲਿ ਦਇਆ ਪ੍ਰਭਿ ਧਾਰੀ। ”” 
-ਮਾਝ ੪, ੫. ੪੧੧ (95) 
ਦਇਆਲੀ- 
“ਜਤ ਕਤ ਤੁਮ ਭਰਪੂਰ ਹਹੁ ਮੇਰੇ ਦੀਨ ਦਇਆਲੀ। ”” 
-ਬਿਲਾ ੫, ੪੨, ੩:੨ (811) 
ਦਇਆਲੂ- 
“ਜਿਸ ਨਉ ਆਪਿ ਦਇਆਲੁ ਹੋਇ ਸੋ ਗੁਰ ਮੁਖਿ ਨਾਮਿ ਸਮਾਇ। ”? 
-ਸਿਰੀ ੩, ੩੬, ੨:੪ (27) 
ਦਇਆਲੈ- 
“ਨੈਨ ਨਿਹਾਲੀ ਤਿਸੁ ਪੁਰਖ ਦਇਆਲੈ। ” 
-ਮਾਝ ੫, ੨੭, ੨੧੨ (102) 
(2) ਦੇਣ ਵਾਲਾ, ਦਾਤਾਰ 
“ਸਭਿ ਜਾਚਿਕ ਪ੍ਰਭ ਤੁਮ ਦਇਆਲ। ” 
-ਬਸੰ ੫, ੪, ੧:੩ (1181) 
(“ਨਿਰਣੈ” ਤੇ “ਦਰਪਣ” ਇਥੇ ਵੀ ਅਰਥ _“ਦਇਆਵਾਨ? ਦੇ ਕਰਦੇ ਹਨ) 
(1) ਪ੍ਰਕਾਸ਼ ਰੂਪ, ਵਾਹਿਗੁਰੂ, ਵਿਧਾਤਾ 





2178 


“ਪੂਰਨ ਪੂਰਿ ਰਹਿਓ ਸੰਪੂਰਨ ਸੀਤਲ ਸਾਂਤਿ ਦਇਆਲ ਦਈ। ”” 

-ਬਿਲਾ ੫, ੯੦, ੧੧ (822) 
“ਨਿੰਦਕ ਕਉ ਦਈ ਛੋਡੈ ਨਾਹਿ। ” (ਹਰਿ) 

-ਭੈਰ ੫, ੫੪, ੨੪ (1152) 
(2) ਦਿਤਾ 
“ਨਉ ਨਿਧਿ ਠਾਕੁਰਿ ਦਈ ਸੁਦਾਮੈ ਧੂਅ ਅਟਲੁ ਅਜਹੂ ਨ ਟਰਿਓ। ” 

-ਮਾਰੂ ਨਾਮ, ੧, ੩:੨ (1105) 
“ਸੁ ਤਿਨਿ ਸਤਿਗੁਰਿ ਸੁਖ ਭਾਇ ਕ੍ਰਿਪਾ ਧਾਰੀ ਜੀਅ ਨਾਮ ਕੀ ਬਡਾਈ ਦਈ ਗੁਰ 
ਰਾਮਦਾਸ ਕਉ। ” 

-ਸਵ ੪, ਮਥੁ ੫:੪ (1404) 


ਹਰਿ/ਵਾਹਿਗੁਰੂ ਨੂੰ: ਦਇਆ ਦਾ ਘਰ ਪ੍ਰਭੂ (ਦਰਪਣ) 
“ਜੋ ਜੋ ਮਿਲੈ ਸਾਧੂ ਜਨ ਸੰਗਤਿ ਧਨੁ ਧੰਨਾ ਜਟੁ ਸੈਣੁ ਮਿਲਿਆ ਹਰਿ ਦਈਆ। ” 
-ਬਿਲਾ ੪, ਅਸ ੪, ੭੨ (835) 


“ਮਹਾਂ ਮੁਗਧ ਅਜਾਨ ਅਗਿਆਨੀ ਰਾਖੇ ਧਾਰਿ ਦਏ। ” 
-ਬਿਲਾ ੫, ੧੨੬, ੨:੧ (829) 


(1) ਗਿਣਤੀ ਦੀ ਇਕ ਇਕਾਈ, ਸੌ ਦਾ ਦਸਵਾਂ ਹਿੱਸਾ 
“ਦਸ ਅਠਾਰ ਮੈ ਅਪਰੰਪਰੋ ਚੀਨੈ ਕਹੈ ਨਾਨਕੁ ਇਵ ਏਕੁ ਤਾਰੈ । ”” 
-ਸਿਰੀ ੧, ੨੬, ੩:੨ (23) 
(2) ਦਸ ਦੀ ਗਿਣਤੀ ਵਾਲੇ ਪਦਾਰਥ/ਅਵਸਥਾ ਦਾ ਬੋਧਕ 
“ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ। ” (ਦਸ ਵਰ੍ਹੇ) 
-ਮਾਝ ੧, ਵਾਰ ੧ੋਸ, ੧, ੩੧ (138) 
“ਦਸ ਬੈਰਾਗਨਿ ਆਗਿਆਕਾਰੀ ਤਬ ਨਿਰਮਲ ਜੋਗੀ ਥੀਏ। ” (ਦਸ ਇੰਦਰੀਆਂ) 
-ਗਉ ੫, ੧੩੨", ੨:੨ (208) 
“ਨਉ ਡਾਡੀ ਦਸ ਮੁੰਸਫ ਧਾਵਹਿ ਰਈਅਤਿ ਬਸਨ ਨ ਦੇਹੀ। ” (ਦਸ ਇੰਦੀਆਂ) 
-ਸੂਹੀ ਕਬ, ੫, ੨:੧ (793) 


ਦਸਅਸਟ=---- ਦਸ ਤੇ ਅੱਠ ਭਾਵ ਅਠਾਰਾਂ 
“ਸਭਿ ਨਿਧਾਨ ਦਸ ਅਸਟ ਨਿਧਾਨ ਠਾਕੁਰ ਕਰ ਤਲ ਧਰਿਆ। ? 


-ਗੂਜ ੫, ਸੋਦ ੫, ੪੧ (10) 


ਹੋਰ ਰੂਪ: 

ਦਸ ਅਸਟੀ- 

“ਚਹੁ ਮਹਿ ਪੇਖਿਓ ਖਟ ਮਹਿ ਪੇਖਿਓ ਦਸਅਸਟੀ ਸਿੰਮ੍ਰਿਤਾਏ। ” (ਅਠਾਰਾਂ ਪੁਰਾਣ) 
-ਭੈਰ ੫, ੧੫, ੩:੧ (1139) 


“ਆਪੇ ਦਸਅਠ ਵਰਨ ਉਪਾਇਅਨੁ ਆਪਿ ਬ੍ਰਹਮੁ ਆਪਿ ਰਾਜੁ ਲਇਆ। ” 
-ਬਿਹਾ ੪, ਵਾਰ ੧੩੨ (553) 
“ਦਸਅਠ ਚਾਰਿ ਵੇਦ ਸਭਿ ਪੂਛਹੁ ਜਨ ਨਾਨਕ ਨਾਮੁ ਛਡਾਈ ਜੀਉ। ” 





79 


-ਮਾਰੂ ੪, ੮, ੫:੩ (998) 
ਹੋਰ ਰੂਪ: 
ਦਸਅਠਾ- 
ਜੀ ਅਠਸਠੇ ਚਾਰੀ ਖਾਣੀ ਇਹੈ ਵਰਤਣਿ ਹੈ ਸਗਲ ਸੰਸਾਰੇ। ” 
-ਧਨਾ ਰਵਿ, ੩, ੪:੧ (694) 


“ਕਬੀਰ ਮੁਕਤਿ ਦੁਆਰਾ ਸੰਕੁਰਾ ਰਾਈ ਦਸਏ” ਭਾਇ। ” 
-ਸਲੋ ਕਬ, ੫੮:੧ (1367) 


ਦਸੋ, ਬਤਾਉ 
ਸਿ ੩ ੩੩ 99 
ਮੇਰਾ ਹਰਿ ਪੁਭੁ ਦਸਹੁ ਮੈ ਭੁਖ ਲਗਾਈ। 


-ਮਾਝ ੪, ੪, ੧੨੨ (95) 
ਦਸਾਂਹੀ 
“ਲੋਭਿ ਗ੍ਰਸਿਓ ਦਸਹੂ ਦਿਸ ਧਾਵਤ ਆਸਾ ਲਾਗਿਓ ਧਨ ਕੀ। ” 
-ਆਸਾ ੯, ੧, ੧੨ (411) 
ਦਸਚਾਰਿ ---- ਚੌਦਾਂ 
“ਦਸ ਚਾਰਿ ਹਟ ਤੁਧੁ ਸਾਜਿਆ ਵਾਪਾਰੁ ਕਰੀਵੇ। ” 
-ਸਿਰੀ ੪, ਵਾਰ ੩:੨ (83) 


-ਮਾਝ ੧, ਵਾਰ ੧੩ਸ, ੧, ੫:੧ (144) 
-<< (ਫਾ. ਦਸਤਗੀਰ) ਹੱਥ ਪਕੜਨ ਵਾਲਾ, ਸਹਾਇਕ 
“ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ। ”? 
--ਤਿਲੰ ੧, ੧, ੨:੧ (721) 
ਹੋਰ ਰੂਪ: 
ਦਸਤਗੀਰੀ- 
“ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ। ” (ਸਹਾਇਤਾ) 
-ਤਿਲੰ ਕਬ, ੧, ੧":੨ (727) 


-ਗਉ ੫. ਸੁਖ ੯, ੬:੪ (275) 


“ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ। ”” 
-ਮਾਰੂ ੫, ਸੋਲਾ ੧੨, ੧੨੩ (1084) 


“ਯਾਰ ਵੇ ਤੈ ਰਾਵਿਆ ਲਾਲਨੁ ਮੂ ਦਸਿ ਦਸੰਦਾ। ” 





2180 


-ਜੈਤ ੫. ਛੰਤ ੧, ੩:੨ (703) 
ਦਸਦੁਆਰਾ--- ਦਸ ਦੁਆਰਾਂ ਵਾਲਾ 


“ਜਨਨੀ ਕੇਰੇ ਉਦਰ ਉਦਕ ਮਹਿ ਪਿੰਡੁ ਕੀਆ ਦਸ ਦੁਆਰਾ। ”” 
-ਆਸਾ ਧੰਨਾ ੩, ੧:੧ (488) 


-ਗਾਥਾ ੫, ੧੬":੧ (1361) 


-ਗਉ ੫. ਸੁਖ ੧, ੪:੧੦ (263) 


“ਦਸਨਿ ਸੰਤ ਪਿਆਰਿਆ ਸੁਣਹੁ ਲਾਇ ਚਿਤਾ। ” 


-ਰਾਮ ੫. ਵਾਰ ੧੯:੭ (965) 


-ਸੂਹੀ ੧, ੩, ੧":੨ (729) 
“ਦਸੰਨ੍” ਕਰਕੇ ਹੀ ਅਰਥ ਦਸਦੇ ਹਨ ਕਰਦਾ ਹੈ) 
ਦਸਮਦੁਆਰਾ-- ਦਿਮਾਗ (ਮਹਾਨਕੋਸ਼), ਯੋਗ ਮਤਿ ਅਨੁਸਾਰ ਸਿਰ ਦੀ ਚੋਟੀ ਦੇ ਅੰਦਰਲਾ ਉਹ ਤਿਕੋਨੀ 
ਥਾਂ ਪ੍ਰਾਣਾਂ ਨੂੰ ਲੈ ਜਾ ਕੇ ਸੁਰਤ ਟਿਕਾਈ ਜਾਂਦੀ ਹੈ ਤੇ ਪਰਮ ਅਨੰਦ ਪ੍ਰਾਪਤ ਕੀਤਾ ਜਾ 
ਸਕਦਾ ਹੈ। 
“ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ। ” 
-ਰਾਮ ਬੇਣੀ, ੧, ੪:੧ (974) 
ਹੋਰ ਰੂਪ: 
ਦਸਮ ਦੁਆਰਿ- 
“ਅਨਹਦ ਸਬਦੁ ਦਸਮ ਦੁਆਰਿ ਵਜਿਓ ਤਹ ਅੰਮ੍ਰਿਤ ਨਾਮ ਚੁਆਇਆ ਥਾ। ”” 
-ਮਾਰੂ ੫, ੧੨, ੨:੨ (1002) 


-ਗਉ ੫. ਥਿਤੀ ੧੦:੧ (298) 


ਅਯੋਧਿਆ ਦਾ ਰਘੂਵੰਸ ਰਾਜਾ ਜੋ “ਅਜ” ਦਾ ਪੁਤਰ ਤੇ ਸ੍ਰੀ ਰਾਮਚੰਦਰ ਦਾ ਪਿਤਾ ਸੀ 
““ਰਘੂਬੰਸਿ ਤਿਲਕੁ ਸੁੰਦਰੁ ਦਸਰਥ ਘਰਿ ਮੁਨਿ ਬੰਛਹਿ ਜਾ ਕੀ ਸਰਣੰ। ” 


-ਸਵ ੪, ਗਯੰ ੨:੫ (1401) 


“ਵਜਾਇਆ ਵਾਜਾ ਪਉਣ ਨਉ ਦੁਆਰੇ ਪਰਗਟੁ ਕੀਏ ਦਸਵਾ ਗੁਪਤੁ ਰਖਾਇਆ। ” 





2161 


-ਰਾਮ ੩, ਅਨੰੰ ੩੮:੨ (922) 


ਦਸਵਾ ਦੁਆਰੁ - ਦਸਮ ਦੁਆਰ ਵੇਖੋ “ਦਸਮ ਦੁਆਰ” ਮਨ ਦੀ ਉਹ ਸ਼ਾਂਤ ਅਵਸਥਾ ਜਦੋ _“ਪਰਮਸੱਤ ? 
(ਵਾਹਿਗੁਰੂ) ਦਾ ਅਨੁਭਵ ਹੁੰਦਾ ਹੈ 
“ਚੰਦਨੁ ਚੀਤਿ ਵਸਾਇਆ ਮੰਦਰੁ ਦਸਵਾ ਦੁਆਰੁ । ? 
-ਸਿਰੀ ੧, ੨, ੫:੨ (54) 
“ਧਾਵਤੁ ਥੰਮ੍ਿਆ ਸਤਿਗੁਰਿ ਮਿਲਿਐ ਦਸਵਾ ਦੁਆਰੁ ਪਾਇਆ। ”? 
-ਆਸਾ ੩, ਛੰਤ ੭, ੪:੩ (441) 


(1) ਦਸਮ ਦੁਆਰ, ਦਸਮ ਦੁਆਰ ਵਿਚ 
“ਨਉ ਦਰਵਾਜੇ ਦਸਵੈ ਮੁਕਤਾ ਅਨਹਦ ਸਬਦੁ ਵਜਾਵਣਿਆ। ”” (ਦਸਵਾਂ ਦੁਆਰ) 
-ਮਾਝ ੩, ਅਸ ੨, ੩:੩ (110) 
“'ਦਸਵੈ ਨਿਜਘਰਿ ਵਾਸਾ ਪਾਏ।  (ਦਸਵੇ' ਦੁਆਰ ਰਾਹੀ) 
-ਮਾਝ ੩, ਅਸ ੨੫, ੬੨ (124) 
“ਦਸਵੈ ਵਾਸਾ ਅਲਖ ਅਪਾਰੈ। ” (ਦਸਵੇਂ ਦੁਆਰ ਵਿਚ) 
-ਮਾਰੂ ੧, ਸੋਲਾ ੧੬, ੨੨ (1036) 


ਹੋਰ ਰੂਪ: 


੨੩੯ 


ਦਸਵੈ'- 
“ਕਹਤੁ ਕਬੀਰ ਨਵੈ ਘਰ ਮੁਸੇ ਦਸਵੈ` ਤਤੁ ਸਮਾਈ। ”? 
੍‌ -ਗਉ ਕਬ, ੭੩, ੩੪੨ (339) 
(2) ਦਸਵੀ' ਥਾਂ ਤੇ 
“ਦਸਵੈ ਦਧਾ ਹੋਆ ਸੁਆਹ। ”? 
-ਮਾਝ ੧, ਵਾਰ ੧ਸ, ੧, ੨:੧੦ (138) 
(3) ਦਸਵਾਂ ਹਿੱਸਾ 
“ਕਬੀਰ ਮੁਕਤਿ ਦੁਆਰਾ ਸੰਕੁੜਾ ਰਾਈ ਦਸਵੈ ਭਾਇ। ”? 
-ਗੁੂਜ ੩, ਵਾਰ ੪ਸ, ਕਬ, ੧:੧ (509) 
(4) ਦਸਵੇ', ਦਸਮ 
“ਦਸਵੈ ਦੁਆਰਿ ਪਰਗਟੁ ਹੋਇ ਆਇਆ। ”” 
-ਮਾਰੂ ੪, ਸੋਲਾ ੧, ੬੨ (1069) 


(1) ਦਸ 
“ਅਸਟ ਦਸਾ ਖਟੁ ਤੀਨਿ ਉਪਾਏ । (ਅੱਠ ਤੇ ਦੱਸ=ਅਠਾਰਾਂ ਪੁਰਾਣ) 

-ਬਿਲਾ ੧, ਥਿਤੀ ੫:੩ (839) 
(3) (ਸੰ) ਦਿਸ਼ਾ, ਤਰਫ 
“ਦਾਰਿਦੁ ਦੇਖਿ ਸਭ ਕੋ ਹਸੈ ਐਸੀ ਦਸਾ ਹਮਾਰੀ। ” 

-ਬਿਲਾ ਰਵਿ, ੧, ੧:੧ (858) 
(3) (ਸੰ) ਦਿਸ਼ਾ, ਤਰਫ 
“ਧਾਵਉ ਦਸਾ ਅਨੇਕ ਪ੍ਰੇਮ ਪ੍ਰਭ ਕਾਰਣੇ । ”” 

-ਫੁਨ ੫, ੧੬੧੧ (1363) 


(1) ਦਾਸਾਂ/ਸੇਵਕਾਂ ਦੇ, ਹੋਰ ਵੇਖੋ “ਦਸਾਇਣਾ” 





21682 


“ਐਸੀ ਕਿਰਪਾ ਕਰਹੁ ਪ੍ਰਭ ਨਾਨਕ ਦਾਸ ਦਸਾਇ। ”? 
-ਗਉ ੫. ਬਾਅ ੨੩ਸ:੨ (254) 


-ਰਾਮ ੩, ਵਾਰ ੧੧ਸ, ੧, ੨:੭ (951) 
ਦਸਾਇਆ- 
“ਹਉ ਫਿਰਉ ਉਦਾਸੀ ਮੈ ਇਕੁ ਰਤਨੁ ਦਸਾਇਆ। ” (ਪੁਛਿਆ) 
-ਬਿਲਾ ੫, ੧, ੪:੧ (801) 
ਦਸਾਇਣਾ---- ਦਾਸਾਂ ਦਾ, ਸੇਵਕਾਂ ਦਾ 
“ਸੂਖ ਸਹਜ ਸਦਾ ਆਨੰਦਾ ਨਾਨਕ ਦਾਸ ਦਸਾਇਣਾ। ”” 
-ਮਾਰੂ ੫, ਸੋਲਾ ੭, ੧੫:੩ (1078) 
ਹੋਰ ਰੂਪ: 
ਦਸਾਇਣੁ- 
“ਦੁਇਕਰ ਜੋੜਿ ਨਾਨਕੁ ਦਾਨੁ ਮਾਂਗੇੈ ਤੇਰੇ ਦਾਸਨਿ ਦਾਸ ਦਸਾਇਣੁ ।” 
-ਨਟ ੫, ੭, ੨੨ (979) 
ਦਸਾਇਦਾ---- ਪੁਛਦਾ ਹਾਂ 
“ਹਉ ਪੂੰਜੀ ਨਾਮੁ ਦਸਾਇਦਾ ਕੋ ਦਸੇ ਹਰਿ ਧਨੁ ਰਾਸਿ। ” 
=ਵਿਰ €, ੪, ੧੨੧ (696) 
ਦਸਾਇਲੇ ---- ਦਾਸਾਂ ਦੇ 
“ਪਾਵਉ ਦਾਨੁ ਸਦਾ ਦਰਸੁ ਪੇਖਾ ਮਿਲੂ ਨਾਨਕ ਦਾਸ ਦਸਾਇਲੇ। ” 
-ਗੋਂਡ ੫, ੨, ੪:੨ (862) 


“ਹਉ ਪੰਥੁ ਦਸਾਈ ਨਿਤ ਖੜੀ ਕੋਈ ਪ੍ਰਭੁ ਦਸੇ ਤਿਨਿ ਜਾਉ। ” 
-ਸਿਰੀ ੪, ੬੮, ੧੧ (41) 


ਹੋਰ ਰੂਪ: 
ਦਸਾਏ- 
“ਉਡਿਆ ਹੰਸੁ ਦਸਾਏ ਰਾਹ। (ਪੁਛਦਾ ਹੈ) 

-ਮਾਝ ੧, ਵਾਰ ੧ਸ, ੧, ੨:੧੨ (138) 
(1) ਪੁਛਦਾ ਹੈ, ਵੇਖੋ “ਦੇਸਾਈ” 
(2) ਦਾਸਾਂ ਦਾ 
“ਹੋਤ ਕ੍ਰਿਪਾਲ ਦੀਨ ਦਇਆ ਪਭ ਜਨ ਨਾਨਕ ਦਾਸ ਦਸਾਏ । ” 

-ਸਾਰ ੫, ੮, ੪:੨ (1205) 

(1) ਦਿਸਦਾ ਹੈ, ਦਿਸ ਆਉਦਾ ਭਾਵ ਪ੍ਰਗਟ ਹੈ 
“ਨਾਨਕ ਦਾਸ ਤੇਰੈ ਬਲਿਹਾਰੈ ਸਭੁ ਤੇਰਾ ਖੇਲੁ ਦਸਾਹਰਾ ਜੀਉ। ”” 





2183 


-ਮਾਝ ੫, ੯, ੪:੩ (97) 
(2) ਦਸਵਾਂ ਦਿਨ, ਜੇਠ ਸੁਧੀ ਦਸ, ਜਿਸ ਦਿਨ ਦਸ ਪਾਪ ਹਰਨ ਵਾਲੀ ਗੰਗਾ ਦਾ 
ਜਨਮ ਹੋਇਆ, “ਦੁਸਹਿਰੇ” ਦਾ ਪੁਰਬ ਦਸ ਪਾਪ ਹਰਨ ਵਾਲਾ ਪੁਰਬ 
“ਗੁਰ ਗਿਆਨੁ ਸਾਚਾ ਥਾਨੁ ਤੀਰਥੁ ਦਸ ਪੁਰਬ ਸਦਾ ਦਸਾਹਰਾ। ” 
-ਧਨਾ ੧, ਛੰਤ ੧, ੧:੩ (687) 


“ਗੁਰੁ ਸਜਣੁ ਪਿਆਰਾ ਮੈ ਮਿਲਿਆ ਹਰਿ ਮਾਰਗੁ ਪੰਥੁ ਦਸਾਹਾ। ” 
-ਸੂਹੀ ੪, ਛੰਤ ੫, ੨:੧ (776) 


“ਜਨ ਨਾਨਕ ਕਉ ਪ੍ਰਭ ਕਿਰਪਾ ਕੀਜੈ ਕਰਿ ਦਾਸਨਿ ਦਾਸ ਦਸਾਕੀ। ? 
-ਧਨਾ ੪, ੬, ੪੨ (668) 


“ਹਰਿ ਕੀ ਸਰਣਿ ਪਇਆ ਹਰਿ ਜਾਪੀ ਜਨੁ ਨਾਨਕੁ ਦਾਸੁ ਦਸਾਣੀ ਹੇ। ? 
-ਮਾਰੂ ੫, ਸੋਲਾ ੨, ੧੬:੩ (1071) 
ਦਸਾਨਿਓ ---- ਦਾਸਾਂ ਦਾ 
“ਕਰੁ ਮਸਤਕਿ ਧਰਿ ਕਟੀ ਜੇਵਰੀ ਨਾਨਕ ਦਾਸ ਦਸਾਨਿਓ। ”” 
-ਸਾਰ ੫, ੬੨, ੨੧੨ (1216) 


“ਦਇਆਲ ਪੁਰਖ ਕਿਰਪਾ ਕਰਹੁ ਨਾਨਕ ਦਾਸ ਦਸਾਨੀ। ” 
-ਗਉ ੫, ਅਸ ੫. ੮:੧ (242) 
ਦਸਾਵਣਿਆ - ਦਾਸਾਂ ਦਾ 
“ਹਉ ਕੁਰਬਾਣੀ ਤੇਰੈ ਵੰਵਾ ਨਾਨਕ ਦਾਸ ਦਸਾਵਣਿਆ। ”” 


-ਮਾਝ ੫. ਅਸ ੩੫, ੮:੩ (130) 


_<ਮੰਥੁ ਦਸਾਵਾ ਨਿਤ ਖੜੀ ਮੁੰਧ ਜੋਬਨਿ ਬਾਲੀ ਰਾਮ ਰਾਜੇ। ? 
-ਆਸਾ ੪, ੧੬, ੨੧ (449) 


ਬਤਾ, ਦਸ, ਗਿਆਤ ਕਰਵਾ-ਜਾਣੂ ਕਰਵਾ 
“ਸਤਿਗੁਰ ਹਰਿ ਪੁਭੁ ਦਸਿ ਨਾਮੁ ਧਿਆਈ ਮਨਿ ਹਰੀ। ” 
-ਗਉ ੪, ਵਾਰ ੨ਸ, ੪, ੨:੧ (301) 
“ਦੇਂਦਾ ਮੂੰ ਪਿਰੁ ਦਸਿ ਹਰਿ ਸਜਣੁ ਸਿਰਜਣਹਾਰਿਆ। ” (ਭਾਵ ਵਿਖਾਲ) 
-ਸਲੋ ੪, ੪:੪ (1421) 
ਹੋਰ ਰੂਪ: 
ਦਸਿਆ- 
“ਸਚਾ ਭੋਜਨੁ ਭਾਉ ਸਤਿਗੁਰਿ ਦਸਿਆ। ” (ਬਤਾਇਆ) 
-ਮਾਝ ੧, ਵਾਰ ੧੮:੧ (146) 





21684 


ਦਸਿਐ- 
“ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ। ” (ਦਸਨ ਤੇ) 
-ਰਾਮ ੩, ਵਾਰ ੧੬ਸ, ੨, ੧:੧ (954) 


ਦਸਿਹੁ- 
“ਸੇਵਾ ਕਰੀ ਤੁਸਾੜੀਆ ਮੈ ਦਸਿਹੁ ਮਿਤੁ। ” (ਦੱਸਿਆ ਜੇ, ਤੁਸੀਂ ਦੱਸੋ) 
-ਰਾਮ ੫. ਵਾਰ ੧੯੫ (965) 


“ਦਸੀ ਮਾਸੀ ਮਾਨਸ ਕੀਆ ਵਣਜਾਰਿਆ ਮ੍ਰਿਤਾ ਕਰਿ ਮੁਹਲਤਿ ਕਰਮ ਕਮਾਹਿ। ” 
--ਸਿਰੀ ੫, ਪਹ ੪, ੧:੨ (77) 


-ਜਪੁ ੧, ੭੧੧ (2) 


“ਕੋਈ ਗੁਰਮੁਖਿ ਸਜਣੁ ਜੇ ਮਿਲੈ ਮੈ ਦਸੇ ਪੁਭੁ ਗੁਣਤਾਸੁ । ” 
-ਸਿਰੀ ੪, ੬੬, ੧:੨ (40) 
ਹੋਰ ਰੂਪ: 
ਦਸੈ- 
“ਕੋਈ ਸਜਣੁ ਸੰਤੁ ਮਿਲੈ ਵਡਭਾਗੀ ਮੈ ਹਰਿ ਪ੍ਰਭੁ ਪਿਆਰਾ ਦਸੈ ਜੀਉ। ” 
-ਮਾਝ ੧, ੨, ੧:੩ (94) 
(2) ਦਸਦਾ ਹੈ 
“ਕਢਿ ਕਾਗਲੁ ਦਸੇ ਰਾਹੁ। ? 
-ਆਸਾ ੧, ਵਾਰ ੧੫ਸ, ੧, ੪:੮ (471) 
(3) ਦਸਾਂ ਹੀ, ਸਾਰੀਆਂ ਦਸਾਂ ਵਿਚ ਹੀ 
“ਦਸੇ ਦਿਸਾ ਰਵਿਆ ਪੁਭੁ ਏਕੁ । ” 
-ਗਉ ੫, ਥਿਤੀ ੧੪:੩ (299) 
“ਦਸ ਨਾਰੀ ਇਕੁ ਪੁਰਖੁ ਕਰਿ ਦਸੇ ਸਾਦਿ ਲੋੋਭਾਈਆ। ” (ਦਸੇ ਹੀ) 
-ਮਾਰੂ ੫, ਵਾਰ ੬:੩ (1096) 


ਹੋਰ ਰੂਪ: 
ਦਸੈ- 
“ਮਿਰਤਕ ਭਏ ਦਸੈ ਬੰਦ ਛੂਟੇ ਮਿਤ ਭਾਈ ਸਭ ਛੋਰੇ। ” (ਦਸ ਹੀ) 


-ਆਸਾ ਕਬ, ੧੮. ੫:੧ (480) 


(4) ਦਸ ਕੇ, ਚੇਤੰਨ ਕਰਵਾ ਕੇ 
“ਇਕਤੁ ਸੇਜੈ ਹਰਿ ਪ੍ਰਭੋ ਰਾਮ ਰਾਜਿਆ ਗੁਰੁ ਦਸੇ ਹਰਿ ਮੇਲੇਈ। ” 
-ਸੂਹੀ ੪, ਛੰਤ ੬, ੪: ੧ (776) 
ਦਸੋ- 
“ਧਰਨਿ ਅਕਾਸੁ ਦਸੋ ਦਿਸ ਨਾਹੀ ਤਬ ਇਹੁ ਨੰਦੁ ਕਹਾ ਥੋਰੇ। ” (ਦਸੇ ਹੀ) 
-ਗਉ ਕਬ, ੭੦, ੧":੨ (338) 





2185 


“ਸਭਿ ਧਿਆਵਹੁ ਆਦਿ ਸਤੇ ਜੁਗਾਦਿ ਸਤੇ ਪਰਤਖਿ ਸਤੇ ਸਦਾ ਸਦਾ ਸਤੇ ਜਨ 


-ਕਾਨ ੪, ਵਾਰ ੫:੫ (1315) 


“ਘਨਹਰ ਘੋਰ ਦਸੌ ਦਿਸਿ ਬਰਸੈ ਬਿਨੁ ਜਲ ਪਿਆਸ ਨ ਜਾਈ। ”” 
-ਮਲਾ ੧, ਅਸ ੧, ੩:੨ (1273) 
ਦਸੂਗੀਰੀ ---- (ਫਾ. ਦਸਤਗੀਰੀ) ਸਹਾਇਤਾ, ਮਦਦ 
“ਦਸੂਗੀਰੀ ਦੇਹਿ ਦਿਲਾਵਰ ਤੂਹੀ ਤੂਹੀ ਏਕ। ”” 
-ਤਿਲੰ ੫, ੫, ੨੧ (724) 


“ਇਹ ਮਨੂਆ ਖਿਨੁ ਨ ਟਿਕੈ ਬਹੁ ਰੰਗੀ ਦਹ ਦਹ ਦਿਸਿ ਚਲਿ ਚਲਿ ਹਾਢੇ। ” 
-ਗਉ ੪, ੫੯, ੧:੧ (171) 
ਦਹਸਿਰਿ ---- ਦਸਾਂ ਸਿਰਾਂ ਵਾਲੇ ਅਰਥਾਤ ਰਾਵਣ 
““ਅੰਧੁਲੈ ਦਹਸਿਰਿ ਮੂੰਡੁ ਕਟਾਇਆ ਰਾਵਣੁ ਮਾਰਿ ਕਿਆ ਵਡਾ ਭਇਆ। ” 
-ਆਸਾ ੧, ੭, ੧੨ (350) 
ਹੋਰ ਰੂਪ: 
ਦਹਸਿਰੁ- 
“ਰੋਵੈ ਦਹਸਿਰੁ ਲੰਕ ਗਵਾਇ। ” 
-ਰਾਮ ੩, ਵਾਰ ੧੪ਸ, ੧, ੧:੭ (954) 
ਦਹਸਿਰੋ- 
“ਸੀਤਾ ਲੈ ਗਇਆ ਦਹਸਿਰੋ ਲਛਮਣੁ ਮੂਓ ਸਰਾਪਿ। ” 
-ਸਲੋ ੧, ੨੫੦੩ (1412) 


“ਅਗਹ ਗਹਣੁ ਭੂਮ ਭਾਂਤਿ ਦਹਣੁ ਸੀਤਲੂ ਸੁਖ ਦਾਤਉ। ” 
-ਸਵ ੪, ਕਲ ੫:੩ (1407) 


“ਜਿਸੁ ਪਰਾਪਤਿ ਹੋਇ ਸਿਮਰੈ ਤਿਸੁ ਦਹਤ ਨਹ ਸੰਸਾਰੁ। ? 

-ਕੇਦਾ ੫, ੧੨, ੧:੨ (1121) 
ਹੋਰ ਰੂਪ: 
ਦਹਤਾ- 
“ਕਲਿਮਲਹ ਦਹਤਾ ਸੁਧੁ ਕਰਤਾ ਦਿਨਸੁ ਰੈਣਿ ਅਰਾਧੋ। ” (ਸਾੜਨ ਵਾਲਾ) 

-ਗਉ ੫. ਛੰਤ ੩, ੧:੫ (248) 
ਦਸ ਦਿਸ਼ਾਵਾਂ, ਦਸਾਂ ਦਿਸ਼ਾਵਾਂ ਵਿਚ ਅਰਥਾਤ ਹਰ ਥਾਂ 
“ਜਿਉ ਕੂਕਰੁ ਹਰਕਾਇਆ ਧਾਵੈ ਦਹ ਦਿਸ ਜਾਇ। ” 





2186 


-ਸਿਰੀ ੫, ੯੧, ੧:੧ (50) 
ਹੋਰ ਰੂਪ: 
ਦਹਦਿਸਹ- 
“ਚਰਨ ਕਮਲ ਬਿਰਹੰ ਖੋਜੰਤ ਬੈਰਾਗੀ ਦਹ ਦਿਸਹ । ”” 
-ਜੈਤ ੫, ਵਾਰ ੭ਸ, ੫, ੧੧ (707) 
ਦਹਦਿਸਾ- 
ਨ ਫਿਰਦੀ ਦਹ ਦਿਸਾ ਜਲ ਪਰਬਤ ਬਨਰਾਇ । ”” 
-ਗਉ ੫. ਵਾਰ ੧੭ਸ, ੫, ੨:੧ (322) 
ਦਹਦਿਸਿ- 
“ਜਲਿ ਥਲਿ ਮਹੀਅਲ ਦਹ ਦਿਸਿ ਵਰਸਾਇਆ। ” 
-ਮਾਝ ੫, ੪੧, ੧:੨ (106) 
ਦਹੰਦਿਸਿ- 
“ ਪੂਰਨ ਭੋ ਮਨ ਠਉਰ ਬਸੋ ਰਸ ਬਾਸਨ ਸਿਉ ਜੁ ਦਹੰ ਦਿਸਿ ਧਾਯਉ। ”? 
ਰਹ -ਸਵ ੪, ਨਲ ੧੦:੩ (1400) 


“ਸਤੁ ਦਹਨ ਹਰਿ ਨਾਮ ਕਹਨ ਅਵਰ ਕਛੁ ਨ ਉਪਾਉ। ” 
-ਗੂਜ ੫. ੩੧, ੨੨੧ (502) 
“ਮਲ ਪਾਪ ਕਲਮਲ ਦਹਨ। ” (ਸਾੜ ਦਿੰਦਾ ਹੈ) 
-ਬਿਲਾ ੫, ਅਸ ੧, ੨੨ (837) 
ਹੋਰ ਰੂਪ: 


ਦਹਨੁ- 
“ਦੂਤਹ ਦਹਨੁ ਭਇਆ ਗੋਵਿੰਦੁ ਪ੍ਰਗਟਾਇਆ। ” ( ਭਸਮ ਹੋਣ ਦਾ ਕੰਮ) 
-ਆਸਾ ੫, ਛੰਤ ੧੨, ੨੨੨ (460) 


ਖੱਟਾ ਲਾ ਕੇ ਜਮਾਇਆ ਹੋਇਆ ਦੁੱਧ 
“ਵੁਠੈ ਘਾਹੁ ਚਰਹਿ ਨਿਤਿ ਸੁਰਹੀ ਸਾ ਧਨ ਦਹੀ ਵਿਲੋਵੈ । ” 
੍‌੍ -ਮਾਝ ੧, ਵਾਰ ੨੬ਸ, ੧, ੧:੨੧ (150) 
“ਪੰਡਿਤ ਦਹੀ ਵਿਲੋਈਐ ਭਾਈ ਵਿਚਹੁ ਨਿਕਲੈ ਤਥੁ । ” 
- ਸੋਰ ੧, ਅਸ ੨, ੫:੧ (635) 


“ਆਵਣ ਜਾਣੁ ਭਰਮੁ ਭਉ ਨਾਠਾ ਜਨਮ ਜਨਮ ਕੇ ਕਿਲਵਿਖ ਦਹੇ । ” 
-ਬਿਲਾ ੫, ੧੦੩, ੧:੨ (824) 
ਹੋਰ ਰੂਪ: 
ਦਹੈ- 
“ਅਗਨਿ ਦਹੈ ਅਰੁ ਗਰਭ ਬਸੇਰਾ। ” (ਸਾੜਨਾ) 
-ਗਉ ਕਬ, ੩੨, ੧":੨ (329) 
“ਮਨੁ ਤਨੁ ਹੋਇ ਨਿਹਾਲੁ ਪਾਪਾ ਦਹੈ ਹਰਿ।” (ਸਾੜ ਕੇ ਦੂਰ ਕਰ ਦਿੰਦਾ ਹੈ) 
-ਮਾਰੂ ੩, ਵਾਰ ੨੦:੨ (1093) 





2187 


ਸਵੇਰੇ ਸੂਰਜ ਵਲ ਮੂੰਹ ਕਰਕੇ ਖੜੋਨ ਨਾਲ ਸਜੇ ਪਾਸੇ ਦੀ ਦਿਸ਼ਾ 
“£ਦਖਨ ਦੇਸਿ ਹਰੀ ਕਾ ਬਾਸਾ ਪਛਿਮਿ ਅਲਹ ਮੁਕਾਮਾ। ” 
-ਪੁਭਾ ਕਬ, ੨, ੨:੧ (1349) 
ਦਖਿਣਹਿ ---- ਦਖਣ ਦਿਸ਼ਾ ਵਿਚ 
“ਉਤਰਿ ਦਖਿਣਹਿ ਪੁਬਿ ਅਰ ਪਸੂਮਿ ਜੈ ਜੈ ਕਾਰ ਜਪੰਥਿ ਨਰਾ। ” 
-ਸਵ ੩, ੧:੬ (1392) 
ਦਾਨ, ਭੇਟਾ 
“ਇਕ ਦਖਿਣਾ ਹਉ ਤੈ ਪਹਿ ਮਾਗਉ ਦੇਹਿ ਆਪਣਾ ਨਾਮੁ । ? 
-ਪ੍ਭਾ ੧, ੭, ੧":੧ (1329) 
ਦਖਣ ਵਲ ਦੀ ਦਿਸ਼ਾ ਵਿਚ, ਵੇਖੋ “ਦਖਨਿ” 
“ਉਤਰਿ ਦਖਿਣਿ ਪੁਬਿ ਦੇਸਿ ਪਸੂਮਿ ਜਸੁ ਭਾਖਹ। ” 
-ਸਵ ੩, ੫:੨ (1393) 


“ਕਲਮਲ ਦੁਗਧ ਹੋਹਿ ਖਿਨ ਅੰਤਰਿ ਕੋਟਿ ਦਾਨ ਇਸਨਾਨ। ” 
-ਸਾਰ ੫. ੮੯, ੧੯੨ (1221) 


-ਆਸਾ ਨਾਮ, ੪, ੩੨ (486) 


-ਆਸਾ ਕਬ, ੩, ੧":੨ (476) 


ਤਤੇ ਲੋਹੇ ਨਾਲ ਮਥੇ ਉਤੇ ਲਾਇਆ ਨਿਸ਼ਾਨ ਜੋ ਗੁਲਾਮੀ ਦਾ ਚਿੰਨ ਹੁੰਦਾ ਹੈ 
“ਤੇਰੇ ਦੁਆਰੈ ਧਨਿ ਸਹਜ ਕੀ ਮਾਥੈ ਮੇਰੇ ਦਗਾਈ। ”? 
-ਰਾਮ ਕਬ, ੪, ੨੨ (970) 


“ਹਮੰਰੈ ਮਸਤਕਿ ਦਾਗੁ ਦਗਾਨਾ ਹਮ ਕਰਜ ਗੁਰੂ ਬਹੁ ਸਾਢੇ । ” 
-ਗਉ ੪, ੫੯, ੨:੧ (171) 


“ਕੁਫਰ ਗੋਅ ਕੁਫਰਾਕੈ ਪਇਆ ਦਝਸੀ। ” 
-ਮਾਝ ੧, ਵਾਰ ੯:੬ (142) 


ਹੋਰ ਰੂਪ: 
ਦਝਹਿ- 
“ਵਹਿ ਦਝਹਿ ਨਾਨਕ ਤਰੀਐ ਕਰਮੀ ਲਗਿ। ” (ਸੜਦੇ ਹਨ) 
-ਮਾਝ ੧, ਵਾਰ ੨੦ਸ, ੧, ੨:੬ (147) 
“ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ। ” (ਸਾੜੇ ਜਾਂਦੇ ਹਨ) 





2168 


-ਸੋਰ ੪, ਵਾਰ ੧੬ਸ, ੩, ੨:੧ (648) 


-ਮਾਰੂ ੧, ਸੋਲ ੬, ੭:੨ (1026) 


“ਸਾਂਈ ਮੇਰੈ ਚੰਗਾ ਕੀਤਾ ਨਾਹੀ ਤ ਹੰਭੀ ਦਝਾਂ ਆਹਿ। ”? 
-ਸਲੋ ਫਰ, ੩:੨ (1378) 
ਹੋਰ ਰੂਪ: 
ਦਝਿ- 
“ਦੁਨੀਆ ਕੇਰੀ ਦੋਸਤੀ ਮਨਮੁਖ ਦਝਿ ਮਰੰਨਿ। ” (ਸੜਕੇ) 
-ਸੂਹੀ ੩, ਅਸ ੩, ੨:੧ (755) 
(1) ਸੜਕੇ, ਦਗਧ ਹੋ ਕੇ, ਵੇਖੋ “ਦਝਾਂ” 
(2) ਈਰਖਾ ਵਿਚ ਗਲਤਾਨ ਹੋ, ਸੜਕੇ 
“ਸੂਹੇ ਵੇਸਿ ਪਿਰੁ ਕਿਨੈ ਨ ਪਾਇਓ ਮਨਮੁਖਿ ਦਝਿ ਮੁਈ ਗਾਵਾਰਿ। ” 
-ਸੂਹੀ ੩, ਵਾਰ ੫ਸ, ੩, ੧:੨ (787) 
““ਸਾਵਣਿ ਦੰਝੈ ਗੁਣ ਬਾਹਰੀ ਜਿਸੁ ਦੂਜੈ ਭਾਇ ਪਿਆਰੁ । ” 
-ਮਲਾ ੧, ਵਾਰ ੧੭ ਸ, ੩, ੨:੧ (1285) 
“ਆਪਣੈ ਰੋਹਿ ਆਪੇ ਹੀ ਦਝੈ। ” (ਗੁੱਸੇ ਵਿਚ ਸੜਨਾ, ਕੁੜ੍ਨਾ) 
-ਸਲੋ ੩, ੪੬੨ (1418) 
ਡੰਡਾ ਧਾਰ (ਜੋਗੀ) ਡੰਡਾ ਪਕੜਨ ਵਾਲਾ 
“ਦੰਡਧਾਰ ਜਟਧਾਰੈ ਪੇਖਿਓ ਵਰਤ ਨੇਮ ਤੀਰਥਾਏ। ” 
-ਭੈਰ ੫, ੧੫, ੧੨ (1139) 


ਦਾਤ, ਦਾਨ, ਹੋਰ ਵੇਖੋ “ਦਤੁ ”। 


-ਸਾਰ ੫, ੧੩੧, ੧":੧ (1229) 


“ਤੇਰੇ ਬੰਕੇ ਲੋਇਣ ਦੰਤ ਰੀਸਾਲਾ। ”” 
-ਵਡ ੧, ਛੰਤ ੨, ੭:੧ (567) 


ਹੋਰ ਰੂਪ: 
ਦੰਤਾ- 
“ਮਾਇਆ ਮਮਤਾ ਮੋਹਣੀ ਜਿਨਿ ਵਿਣੁ ਦੰਤਾ ਜਗੁ ਖਾਇਆ। ” (ਦੰਦਾਂ ਦੇ) 
-ਸੋਰ ੪, ਵਾਰ ੪ਸ, ੩, ੧:੧ (643) 





2189 


“ਜੇਤ ਕੀਨ ਉਪਾਰਜਨਾ ਪ੍ਰਭੁ ਦਾਨੁ ਦੇਇ ਦਾਤਾਰ । ”” 
-ਮਾਲੀ ੫, ੭, ੧੨ (988) 
(ਸੰ.) ਦਾਨ, ਬਖਸ਼ਿਸ਼, ਦਾਤ 
“ਤੀਰਥੁ ਤਪੁ ਦਇਆ ਦਤੁ ਦਾਨੁ । ” 
-ਜਪੁ ੧, ੨੧੧ (4) 


-ਆਸਾ ੧, ੩੫, ੨੧ (359) 


“ਹੀਡੋਲੀ ਚੜਿ ਆਈਆ ਦੰਦ ਖੰਡ ਕੀਤੇ ਰਾਸਿ। ”” 
-ਆਸਾ ੧, ਅਸ ੧੧, ੨:੨ (417) 
ਗੁਰਮੁਖੀ ਅੱਖਰ ਦਾ 23ਵਾਂ ਅੱਖਰ “ਦ” 
“ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ। ” 
-ਗਉ ੫. ਬਾਅ ੩੪:੧ (257) 


“ਦੰਦੀ ਮੈਲੂ ਨ ਕਤੁ ਮਨਿ ਜੀਭੈ ਸਚਾ ਸੋਇ। ” 
- ਸੋਰ ੪, ਵਾਰ ੧ਸ, ੪, ੧੨ (642) 
'ਦ” ਅਖਰ ਦੁਆਰਾ 
““ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ। ” 
-ਆਸਾਂ ੧, ਪਟੀ ੨੧:੧ (433) 


“ਮਨਮੁਖਿ ਨਾਮੁ ਵਿਸਾਰਿਆ ਜਿਉ ਡਵਿ ਦਧਾ ਕਾਨੁ । ” 
-ਸਿਰੀ ੧, ਅਸ ੧੬, ੬:੩ (63) 
“ਦਸਵੈ ਦਧਾ ਹੋਆ ਸੁਆਹ। ? (ਸੜ ਕੇ) 
-ਮਾਝ ੧, ਵਾਰ ੧ਸ, ੧, ੨:੧0 (138) 


“ਦਧਿ ਕੈ ਭੋਲੈ ਬਿਰੋਲੈ ਨੀਰੁ । ” 


-ਗਉ ਕਬ, ੧੪, ੧":੨ (326) 
“ਗੁਰਮਤੀ ਦਧਿ ਮਥੀਐ ਅੰਮ੍ਰਿਤੁ ਪਾਈਐ ਨਾਮੁ ਨਿਧਾਨਾ। ” (“ਸ਼ਬਦ” ਰੂਪੀ ਦਹੀ) 
-ਮਾਰੂ ੧, ਅਸ ੧, ੩:੨ (1009) 


“ਨ ਦਨੋਤਿ ਜਸ ਮਰਣੇਨ ਜਨਮ ਜਰਾਧਿ ਮਰਣ ਭਇਅੰ।” 
-ਗੂਜ ਜੈਦੇ, ੧, ੧":੩ (526) 


(ਫਾ. ਦਫਤਰ) ਕੰਮ ਕਰਨ ਦੇ ਸਥਾਨ (ਦਫਤਰ) ਵਿਚ, ਆਫਸ ਵਿਚ 
“ਜਾ ਕੈ ਦਫਤਰਿ ਪੁਛੈ ਨ ਲੇਖਾ। ” 





2190 


-ਗਉ ੫, ਅਸ ੬, ੬:੩ (238) 
“ਦਫਤਰਿ ਲੇਖਾ ਮਾਂਗੀਐ ਤਬ ਹੋਇਗੋ ਕਉਨੁ ਹਵਾਲੁ । ” (ਰਬੀ ਦਰਗਾਂਹ) 
-ਸਲੋ ਕਬ, ੧੮੭੨ (1378) 


“ਧਰਮ ਰਾਇ ਕਾ ਦਫਤਰੁ ਸੋਧਿਆ ਬਾਕੀ ਰਿਜਮ ਨ ਕਾਈ। ” 
-ਸੂਹੀ ਕਬ, ੫, ੩੨ (793) 


“ਸੰਧਿਆ ਕਾਲ ਕਰਹਿ ਸਭਿ ਵਰਤਾ ਜਿਉ ਸਫਰੀ ਦੰਫਾਨ। ” 
-ਸਾਰ ੫. ੨, ੩੧ (1203) 


ਦਬਟੀਐ ---- ਦਬ ਕੇ 
“ਖਰਚੇ ਦਿਤਿ ਖਸੰਮ ਦੀ ਆਪ ਖਹਦੀ ਖੈਰਿ ਦਬਟੀਐ । ”” 
-ਰਾਮ ਬਸ, ਵਾਰ ੨:੬ (967) 


“ਰੇ ਜਨ ਉਥਾਰੈ ਦਬਿਓਹੁ ਸੁਤਿਆ ਗਈ ਵਿਹਾਇ। ”? 

-ਸੋਰ ੪, ਵਾਰ ੨੩ਸ, ੩, ੧:੧ (651) 
(1) ਕਾਬੂ ਕੀਤਾ, ਪਕੜ ਵਿਚ ਲੈ ਆਂਦਾ, ਦਬੋਚਿਆ 
“ਰਾਤੀ ਉਘੈ ਦਬਿਆ ਨਵੇ ਸੋਤ ਸਭਿ ਢਿਲਾ। ” (ਨੀਂਦਾ/ਦਬੋਚਿਆ) 

-ਗਉ ੪, ਵਾਰ ੯ਸ, ੪, ੨੨ (304) 
(2) ਦਫਨ ਕੀਤਾ, ਜ਼ਮੀਨ ਵਿਚ ਗਡਿਆ 
“ਅਨਤਾ ਧਨੁ ਧਰਿ ਦਬਿਆ ਫਿਰਿ ਬਿਖੁ ਭਾਲਣ ਗਇਆ। ” 

-ਸੂਹੀ ੪, ਛੰਤ ੫, ੩:੩ (776) 


ਨੱਪੀ ਗਈ, ਪਕੜ ਵਿਚ ਆਈ ਹੋਈ 
“ਡੈ ਵਿਚਿ ਧਰਤੀ ਦਬੀ ਭਾਰਿ। ”” 
-ਆਸਾ ੧, ਵਾਰ ੪ਸ, ੧, ੧੪ (464) 
ਦਬੀਅਹਿ ---- ਧਰਤੀ ਹੇਠ ਗਡੀਐ, ਦਫਨ ਕਰੀਏ 


“ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ। ”” 
-ਸੋਰ ੪, ਵਾਰ ੧੬ਸ, ੧, ੨:੧ (648) 


“ਘਬੁ ਦਬੁ ਜਬ ਜਾਰੀਐ ਬਿਛੁਰਤ ਪ੍ਰੇਮ ਬਿਹਾਲ। ”” 


-ਚਉ ੫, ੭:੧ (1364) 


“ਫਰੀਦਾ ਥੀਉ ਪਵਾਹੀ ਦਭੁ । ” 
-ਸਲੋ ਫਰ, ੧੬:੧ (1378) 


“ਬਿਨੁ ਦਮ ਕੇ ਸਉਦਾ ਨਹੀ ਹਾਟ। ”” 





2191 


-ਗਉ ੧, ਆਸਾ ੧੨, ੫:੧ (226) 
“ਸੂਮੁ ਕਰਤੇ ਦਮ ਆਢ ਕਉ ਤੇ ਗਨੀ ਧਨੀਤਾ। ” (ਅਧੀ ਦਮੜੀ) 
-ਬਿਲਾ ੫, ੩੭, ੩੨ (810) 
ਪੈਸੇ, ਮਾਇਆ 
“ਮਾਇਆ ਮਨਹੁ ਨ ਵੀਸਰੈ ਮਾਂਗੈ ਦੰਮਾ ਦੰਮ। ? 
-ਮਾਰੂ ੩, ਵਾਰ ੨੧ਸ, ੫ ੧:੧ (1093) 
ਸਿਕਾ, ਰੁਪਇਆ 
“ਦਮੜਾ ਪਲੈ ਨਾ ਪਵੈ ਨਾ ਕੋ ਦੇਵੈ ਧੀਰ। ”” 
-ਸਿਰੀ ੫, ੨੬, ੨੧੨ (70) 
ਮਾਇਆ, ਧੈਸੇ 
“ਮਾਇਆ ਮਨਹੁ ਨ ਵੀਸਰੈ ਮਾਂਗੈ ਦੰਮਾ ਦੰਮ। ? 
-ਮਾਰੂ ੩, ਵਾਰ ੨੧ਸ, ੫ ੧:੧ (1093) 
ਹੋਰ ਰੂਪ: 
ਦੰਮਾਂ- 
“ਮਾਇਆ ਮਨਹੁ ਨ ਵੀਸਰੈ ਮਾਂਗੈ ਦੰਮਾਂ ਦੰਮ” 
-ਸਲੋ ੫, ੧੯:੧ (1426) 


%) 


ਧੌਸਾ 
“ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਓ। ” 
-ਮਾਰੂ ਕਬ, ੧0, ੧:੧ (1105) 


ਹੋਰ ਰੂਪ: 
ਦਮਾਮਿਆ-= 
“ਲਸਕਰ ਸਣੇ ਦਮਾਮਿਆ ਛੁਟੇ ਬੰਕ ਦੁਆਰ। ? 
-ਸਾਰ ੪, ਵਾਰ ੧੭ਸ, ੧, ੧:੪ (1244) 


ਦਮਾਮੇ- 
“ਪਾਸਿ ਦਮਾਮੇ ਛਤੁ ਸਿਰਿ ਭੇਰੀ ਸਡੋ ਰਡ। ”” 
-ਸਲੋ ਫਰ, ੪੫:੧ (1380) 


ਸੁਆਸ/ਸਾਹ ਨਾਲ 
“ਦਮਿ ਦਮਿ ਸਦਾ ਸਮਾਲਦਾ ਦੰਮੁ ਨ ਬਿਰਥਾ ਜਾਇ। ”” 

-ਬਿਹਾ ੪, ਵਾਰ ੧੯ਸ, ੩, ੨:੩ (556) 
ਹੋਰ ਰੂਪ: 
ਦਮੁ- 
“ਇਕੁ ਦਮੁ ਸਾਚਾ ਵੀਸਰੈ ਜਾ ਵੇਲਾ ਬਿਰਥਾ ਜਾਇ। ”! ( ਸੁਆਸ) 

-ਗੂਜ ੩, ਅਸ ੧, ੯:੧ (506) 

ਦੰਮੁ- 
“ਦਮਿ ਦਮਿ ਸਦਾ ਸਮਾਲਦਾ ਦੰਮੁ ਨ ਬਿਰਥਾ ਜਾਇ। ” 

-ਬਿਹਾ ੪, ਵਾਰ ੧੯ਸ, ੩, ੨:੩ (556) 





1 ਉ 


“ਜਿਚਰੁ ਵਿਚਿ ਦੰਮੁ ਹੈ ਤਿਚਰੁ ਨ ਚੇਤਈ ਕਿ ਕਰੇਗੁ ਅਗੈ ਜਾਇ। ”? 
-ਬਿਹਾ ੪, ਵਾਰ ੧੯ਸ, ੩, ੧:੨ (556) 
ਜਿਸ ਦੇ ਪੇਟ ਦੁਆਲੇ ਰੱਸੀ ਸੀ, ਸ੍ਰੀ ਕ੍ਰਿਸ਼ਨ ਅਰਥਾਤ ਵਾਹਿਗੁਰੂ 
“ਦੀਨ ਦਇਆਲ ਦਮੋਦਰ ਰਾਇਆ ਜੀਓ। ” 
-ਗਉ ੫, ੧੬੬", ੧:੧ (216) 
ਹੋਰ ਰੂਪ: 
ਦਮੋਦਰੁ- 
“ਦਇਆਲੁ ਦਮੋਦਰੁ ਗੁਰਮੁਖਿ ਪਾਈਐ ਹੋਰਤੁ ਕਿਤੈ ਨ ਭਾਤੀ ਜੀਉ। ”? 
-ਮਾਝ ੫, ੧੩, ੨:੩ (98) 


“ਦਯ ਗੁਸਾਈ ਮੀਤੁਲਾ ਤੂੰ ਸੰਗਿ ਹਮਾਰੈ ਬਾਸੁ ਜੀਉ। ” 
-ਗਉ ੫. ੧੧੬", ੧":੧ (203) 


“ਜੀਅ ਜੰਤ ਹੋਏ ਮਿਹਰਵਾਨਾ ਦਯਾ ਧਾਰੀ ਹਰਿ ਨਾਥ। ” 
ਟੋਡੀ ੫, ੧੪, ੨੧ (714) 


-ਸਸ ੫, ੬੪੪ (1360) 


ਦਇਆਵਾਨ 
“ਰੇ ਚਿਤ ਚੇਤਸਿ ਕੀ ਨ ਦਯਾਲ ਦਮੋਦਰ ਬਿਬਹਿ ਨ ਜਾਨਸਿ ਕੋਈ। ”? 
-ਆਸਾ ਧੰਨਾ ੩, ੧":੧ (488) 


ਹੋਰ ਰੂਪ: 
ਦਯਾਲੰ- 
“ਦਯਾਲੰ ਸਰਬਤ ਜੀਆ ਪੰਚ ਦੋਖ ਬਿਵਰਜਿਤਹ। ”” 
-ਸਸ ੫, ੪0:੩ (1357) 
ਦਯਾਲਹ- 
“ਹੇ ਸਰਣਿ ਜੋਗ ਦਯਾਲਹ ਦੀਨਾ ਨਾਥ ਮਯਾ ਕਰੋ । ” 
-ਸਸ ੫, ੫0:੩ (1358) 
ਦਯਾਲਿ- 
“ਸਤਗੁਰਿ ਦਯਾਲਿ ਹਰਿ ਨਾਮੁ ਦ੍ਰਿੜ੍ਹਾਯਾ ਤਿਸੁ ਪ੍ਰਸਾਦਿ ਵਸਿ ਪੰਚ ਕਰੇ। ” 
-ਸਵ ੪, ਕਲ ੩:੩ (1397) 
ਦਯਾਲੁ- 
“ਮਥੁਰਾ ਜਨ ਕੋ ਪ੍ਰਭੁ ਦੀਨ ਦਯਾਲੁ ਹੈ ਸੰਗਤਿ ਸ੍ਸ੍ਹਿ ਨਿਹਾਲੁ ਕਰੀ। ” 
-ਸਵ ੫. ਮਥੁ ੪:੩ (1409) 


ਹਰੀ/ਵਾਹਿਗੁਰੂ ਦੇ, (ਪ੍ਰਕਾਸ਼ ਰੂਪ ਹਰਿ) 
“ਦਯਿ ਵਿਗੋਏ ਫਿਰਹਿ ਵਿਗੁਤੇ ਫਿਟਾ ਵਤੈ ਗਲਾ । ” 





2193 


-ਮਾਝ ੧, ਵਾਰ ੨੬ਸ, ੧, ੧:੧੧ (150) 
ਹੋਰ ਰੂਪ: 
ਦਯੁ- 
“ਸਭ ਹੋਈ ਛਿੰਝ ਇਕਠੀਆ ਦਯੁ ਬੈਠਾ ਵੇਖੈ ਆਪਿ ਜੀਉ। ” (ਪ੍ਰਭੂ) 
-ਸਿਰੀ ੫, ਅਸ ੨੯, ੧੭:੩ (74) 
“ਨਾਨਕ ਲੜਿ ਲਾਇ ਉਧਾਰਿਅਨੁ ਦਯੁ ਸੇਵਿ ਅਮਿਤਾ। ”” (ਪ੍ਰਭੂ) 
-ਗਉ ੫. ਵਾਰ ੧੯:੫ (323) 
(1) ਪ੍ਰਭੂ, ਹਰਿ, ਵੇਖੋ “ਦਯਿ” 
(2) ਪੂਜਯ ਦੇਵ 
“ਗੁਰੁ ਨਾਰਾਇਣੁ ਦਯੁ ਗੁਰੁ ਗੁਰੁ ਸਚਾ ਸਿਰਜਣਹਾਰੁ । ” 
-ਗਉ ੫, ੧੭0", ੪:੧ (218) 
ਹੋਰ ਰੂਪ: 
ਦਯੈ- 
“ਸੈ ਜੁਗਿ ਜੁਗਿ ਦਯੈ ਸੇਵੜੀ। ” (ਪ੍ਰਭੂ ਦੀ, ਪ੍ਰਕਾਸ਼ ਰੂਪ ਹਰੀ ਦੀ) 
-ਸਿਰੀ ੫, ਅਸ ੨੯, ੨੧੧ (74) 
(1) (ਫਾ. ਦਰ) ਦਰਵਾਜਾ 
“ਦਰ ਘਰ ਮਹਲਾ ਸੋਹਣੇ ਪਕੇ ਕੋਟ ਹਜਾਰ। ? 
-ਸਿਰੀ ੧, ਅਸ ੧੬, ੩:੧ (63) 


“ਨਉ ਦਰ ਠਾਕੇ ਧਾਵਤੁ ਰਹਾਏ । ” (ਨੌ ਗੋਲਕਾਂ ਰੂਪ ਦਰਵਾਜੇ) 
-ਮਾਝ ੩, ਅਸ ੨੫, ੬੧ (124) 
“ਪੰਚ ਪਹਰੂਆ ਦਰ ਮਹਿ ਰਹਤੇ ਤਿਨ ਕਾ ਨਹੀ ਪਤੀਆਰਾ। ”” 
-ਗਉ ਕਬ, ੭੩, ੨:੧ (339) 


(2) ਹਰੀ ਦਾ ਦਰਵਾਜਾ 
“ਫਰੀਦਾ ਦਰ ਦਰਵੇਸੀ ਗਾਖੜੀ ਚਲਾਂ ਦੁਨੀਆਂ ਭਤਿ। ” 
-ਸਲੋ ਫਰ, ੨੧ (1377) 
(3) ਦਰਬਾਰ 
“ਦਰ ਦਰਸਨ ਕਾ ਪ੍ਰੀਤਮੁ ਹੋਵੈ ਮੁਕਤਿ ਬੈਕੁੰਠੈ ਕਰੈ ਕਿਆ। ”” 
-ਆਸਾ ੧, ੩੮, ੩੨ (360) 
“ਮਨੁ ਤਨੁ ਧਨੁ ਅਪੁਨਾ ਕਰਿ ਜਾਨਿਆ ਦਰ ਕੀ ਖਬਰਿ ਨ ਪਾਈ। ” (ਪ੍ਰਭੂ ਦੇ 
ਦਰਬਾਰ ਵਿਚ) 
-ਸੋਰ ੧, ੩, ੩:੨ (596) 
(4) ਅੰਦਰ ਵਿਚ 
“ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ। ”” 
ਜੱਭਿਲ ੧, ੧, ੧੬੧ (721) 
“ਸਬ ਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ। ”” 
- ਤਿਲੰ ੧, ੧, ੩੨ (721) 





2194 


“ਨਾਨਕੁ ਮੰਗੈ ਦਰਸ ਦਾਨੁ ਕਿਰਪਾ ਕਰਹੁ ਹਰੇ। ? 

-ਮਾਝ ੫, ਬਾਰ ੧੪:੮ (136) 
(2) ਦਰਸ਼ਨ, ਸ਼ਾਸ਼ਤਰ 
“ਸਿਮ੍ਿਤ ਸਾਸਤ ਬੇਦ ਚਾਰਿ ਖਟੁ ਦਰਸ ਸਮਾਸੀ। ” 

-ਮਾਰੂ ੫, ਵਾਰ ੧੮:੩ (1100) 


(1) ਦੀਦਾਰ 
“ਤੇਰੇ ਦਰਸਨ ਕਉ ਬਲਿਹਾਰਣੈ ਤੁਸਿ ਦਿਤਾ ਅੰਮ੍ਰਿਤ ਨਾਮੁ। ” 
-ਸਿਰੀ ੫, ੯੮, ੧":੨ (52) 
ਹੋਰ ਰੂਪ: 
ਦਰਸਨੰ- 
““ਮਿਸਟੰ ਸਾਧਸੰਗਿ ਹਰਿ ਨਾਨਕ ਦਾਸ ਮਿਸਟੰ ਪ੍ਰਭ ਦਰਸਨੰ। ” 
-ਜੈਤ ੫, ਵਾਰ ੧੧ਸ, ੫, ੧:੨ (708) 
ਦਰਸਨਹ- 
“ਜਨਮ ਮਰਣ ਰਹੰਤ ਸ੍ਰੋਤਾ ਸੁਖ ਸਮੂਹ ਅਮੋਘ ਦਰਸਨਹ। ” 
ਰਹ -ਸਸ ੫, ੧੯:੩ (1355) 
ਦਰਸਨਾ- 
“ਤਿਨ ਕਾ ਮੈ ਨ ਕਰਉ ਦਰਸਨਾ। ” 
-ਭੈਰ ਨਾਮ, ੨, ੧":੨ (1163) 


ਦਰਸਨਿ 


ਵੀ ਤੇਰੈ ਭਵਨ ਪੁਨੀਤਾ। ” (ਦਰਸਨ ਦੁਆਰਾ) 


-ਮਾਝ ੫, ੧੮, ੩੪੧ (99) 
ਦਰਸਨੁ- 
“ਬਿਨੁ ਭਾਗਾ ਦਰਸਨੁ ਨ ਥੀਐ ਭਾਗਹੀਣ ਬਹਿ ਰੋਇ। ” 
-ਸਿਰੀ ੪, ੬੮, ੩:੨ (41) 
ਦਰਸਨੋ- 
“ਦੇਖਿ ਤੁਮਾਰਾ ਦਰਸਨੋ ਮੇਰਾ ਮਨੁ ਧੀਰੇ। ” 
-ਆਸਾ ੫, ੧੧੧, ੧%:੨ (398) 
(2) ਭੇਖ (ਇਹ ਛੇ ਭੇਖ ਹਨ: ਜੋਗੀ, ਜੰਗਮ, ਸੰਨਿਆਸੀ, ਬੋਧੀ, ਸਰੇਵੜੇ, 
ਬੈਰਾਗੀ) 
“ਖਟੁ ਦਰਸਨ ਜੋਗੀ ਸੰਨਿਆਸੀ ਬਿਨੁ ਗੁਰ ਭਰਮਿ ਭੁਲਾਏ । ”” 
-ਸਿਰੀ ੩, ਅਸ ੨੨, ੫:੧ (67) 
ਹੋਰ ਰੂਪ: 
ਦਰਸਨੁ- 
“ਦਰਸਨੁ ਆਪਿ ਸਹਜ ਘਰਿ ਆਵੈ। ” (ਭੇਖ ਇਹ ਹੋਵੇ ਕਿ ਆਪ ਸਹਜ ਆਤਮਕ 
ਸ਼ਾਂਤੀ ਵਾਲੀ ਅਵਸਥਾ ਪਕੜੇ) 
-ਆਸਾ ੧, ਅਸ ੨, ੪:੩ (411) 


“ਦਰਸਨੁ ਛੋਡਿ ਭਏ ਸਮਦਰਸੀ ਏਕੋ ਨਾਮੁ ਧਿਆਵਹਿਗੇ। ” (ਭੇਖ) 
-ਮਾਰੂ ਕਬ, ੪, ੨:੨ (1103) 





2195 


(3) ਸ਼ਾਸ਼ਤਰ, ਵਿਚਾਰਧਾਰਾਵਾਂ (ਛੇ ਸ਼ਾਸ਼ਤਰ: ਸਾਂਖ, ਨਿਆਇ, ਵੈਸੈਸ਼ਿਕ, 
ਮੀਮਾਂਸਾ, ਯੌਗ ਤੇ ਵਿਦਾਂਤ) 
“ਮਨ ਚੂਰੇ ਖਟੁ ਦਰਸਨ ਜਾਣੁ। 22 

-ਆਸਾ ੧, ੧੧, ੧":੧ (352) 
ਹੋਰ ਰੂਪ: 
ਦਰਸਨੁ- 
“ਗੁਰ ਕਾ ਦਰਸਨੁ ਅਗਮ ਅਪਾਰਾ। ” (ਮਤ, ਧਰਮ ਸਿਖਿਆ ਪੁਣਾਲੀ) 

-ਆਸਾ ੩, ੪0, ੧:੪ (361) 
“ਵਰੁ ਘਰੁ ਦਰੁ ਦਰਸਨੁ ਨਹੀ ਜਾਤਾ ਪਿਰ ਕਾ ਸਹਜੁ ਨ ਭਾਇਆ। ” 

- ਸੂਹੀ ੧, ਛੰਤ ੧, ੧:੪ (763) 


ਦਰਸ਼ਨ, ਦੀਦਾਰ 
“ਇਕਿ ਲੂਕਿ ਨ ਦੇਵਹਿ ਦਰਸਾ। ”” 


-ਸਿਰੀ ੫, ਅਸ ੨੭, ੬੨ (71) 


ਦਰਸਾਇਆ -- ਦਰਸ਼ਨ, ਦੀਦਾਰ 
“ਆਸ ਮਨੋਰਥੁ ਪੂਰਨੁ ਹੋਵੈ ਭੇਟਤ ਗੁਰ ਦਰਸਾਇਆ ਜੀਉ। ” 
-ਮਾਝ ੫, ੩੨, ੨:੩ (104) 
ਦਰਸਾਇਣਾ -- ਦਰਸ਼ਨਾਂ/ਦੀਦਾਰ ਤੋ” 
“ਏਕੰਕਾਰੁ ਸਤਿਗੁਰ ਤੇ ਪਾਈਐ ਹਉ ਬਲਿ ਗੁਰ ਦਰਸਾਇਣਾ। ”” 
-ਮਾਰੂ ੫, ਸੋਲਾ ੭, ੮:੩ (1078) 


“ਕਿਰਪਾ ਪਾਏ ਸਹਜਾਏ ਦਰਸਾਏ ਅਬ ਰਾਤਿਆ ਗੋਵਿੰਦ ਸਿਉ। ” 
-ਆਸਾ ੫, ੧੫੩. ੧੧ (408) 


ਦਰਸਾਯਉ --- ਦਰਸ਼ਨ ਕਰਵਾਏ, ਦਿਖਾਇਆ 
“ਅਗਮੁ ਅਗੋਚਰੁ ਪਾਰਬ੍ਰਹਮੁ ਸਤਿਗੁਰਿ ਦਰਸਾਯਉ। ”” 
-ਸਵ ੫, ਕਲ ੨:੩ (1407) 


-ਸਵ ੫, ੧੩੬, ੧":੨ (1230) 


-ਸੂਹੀ ੫, ੪੭, ੩੨੧ (746) 


“ਜਨਮ ਮਰਣ ਕੋ ਚੂਕੋ ਸਹਸਾ ਸਾਧਸੰਗਤਿ ਦਰਸਾਰੀ। ” (ਦਰਸ਼ਨਾਂ ਸਦਕਾ) 
-ਗਉ ੫, ੧੨੮", ੩:੨ (207) 





2196 


“ਅਵਲੋਕਨ ਪੁਨਹ ਪੁਨਹ ਕਰਉ ਜਨ ਕਾ ਦਰਸਾਰੁ । ? 
-ਸੂਹੀ ੫, ੪੨, ੩੧ (745) 
ਦਰਸਾਰੇ 


“ਬ੍ਰਹਮ ਮਹੇਸ ਸਿਧ ਮੁਨਿ ਇੰਦਾ ਮੋਹਿ ਠਾਕੁਰ ਹੀ ਦਰਸਾਰੇ । ” 
-ਦੇਵ ੫, ੨੯, ੧:੨ (534) 

ਦਰਸਾਰੈ- 
“ਕਹੁ ਨਾਨਕ ਪ੍ਰਭ ਭਏ ਕ੍ਰਿਪਾਲਾ ਮਗਨ ਭਏ ਹੀਅਰੈ ਦਰਸਾਰੈ। ” (ਦਰਸ਼ਨ ਕਰਕੇ) 

-ਕਾਨ ੫, ੨੪, ੨੪੨ (1302) 

ਦਰਸਾਵਏ---- ਦਰਸ਼ਨ, ਦੀਦਾਰ 

“ਦਾਸਾ ਨਹ ਭਾਵਏ ਬਿਨੁ ਦਰਸਾਵਏ ਇਕ ਖਿਨੁ ਧੀਰਜੁ ਕਿਉ ਕਰੈ । ”” 

-ਸਿਰੀ ੫, ਛੰਤ ੩, ੧:੩ (80) 
ਹੋਰ ਰੂਪ: 


ਦਰਸਾਵਾ- 
“ਨੈਣ ਤ੍ਰਿਪਤਾਸੇ ਦੇਖਿ ਦਰਸਾਵਾ ਗੁਰਿ ਕਰ ਧਾਰੈ ਮੇਰੈ ਮਾਥੇ। (ਦਰਸ਼ਨ) 
-ਸਾਰ ੫, ੪੩, ੨:੧ (1213) 
ਦਰਸਾਵੈ- 
“ਮਨਿ ਪਿਆਸ ਬਹੁਤੁ ਦਰਸਾਵੈ। ” (ਦਰਸਨ ਦੀ) 
-ਨਟ ੫, ੧, ੧":੨ (978) 


-ਸਿਰੀ ੧, ਅਸ ੧੫, ੬:੩ (63) 
“ਦਰਸੁ ਸਫਲਿਓ ਦਰਸੁ ਪੇਖਿਓ ਗਏ ਕਿਲਬਿਖ ਗਏ । ”” 
-ਮਲਾ ੫, ੨੬, ੧੧ (1272) 
(ਮਹਾਨਕੋਸ਼ ਨੇ ਇਸ ਤੁਕ ਦੀ ਉਦਾਹਰਣ “ਦਰਸੁ ” ਦੇ “ਦ੍ਰਿਸ਼” ਅਰਥ ਹੇਠ ਦਿਤੀ 
ਹੈ 


ਹੋਰ ਰੂਪ: 
ਦਰਸੈ- 
“ਪੜੀਐ ਗੁਨੀਐ ਨਾਮੁ ਸਭੁ ਸੁਨੀਐ ਅਨਭਉ ਭਾਉ ਨ ਦਰਸੈ । ” 
-ਰਾਮ ਰਵਿ, ੧, ੧:੧ (973) 


ਦਰਹਾਲੀ ---- ਤੁਰੰਤ, ਫੌਰਨ 
“ਸਤਿਗੁਰ ਆਖੈ ਸਚਾ ਕਰੇ ਸਾ ਬਾਤ ਹੋਵੈ ਦਰਹਾਲੀ। 





ਵੀ 


-ਰਾਮ ਬਸ, ੩:੩ (967) 
ਹੋਰ ਰੂਪ: 
ਦਰਹਾਲੁ- 
“'ਚਲੁ ਦਰਹਾਲੂ ਦੀਵਾਨਿ ਬੁਲਾਇਆ” (ਇਸ ਹਾਲ ਵਿਚ ਛੇਤੀ) 
-ਸੂਹੀ ਕਬ, ੩, ੧":੧ (792) 


(ਫਾ.ਦਰਖਤ) ਬਿਰਛ 
“ਦਰਖਤ ਆਬ ਆਸ ਕਰ। ” 
-ਮਾਝ ੧, ਵਾਰ ੧੩ਸ, ੧, ੬:੨ (144) 
“ਅਸਮਾਨ ਜਿਮੀ ਦਰਖਤ ਆਬ ਪੈਦਾਇਸਿ ਖੁਦਾਇ। ”? 
-ਤਿਲੰ ੫, ੧, ੧:੨ (723) 


(ਫਾ. ਦਰਗਾਹ) ਦਰਬਾਰ, ਰੱਬੀ ਕਚਿਹਿਰੀ, ਪ੍ਰਭੂ ਦੇ ਹਜੂਰ 
“ਜਿਤੁ ਸੇਵਿਐ ਸੁਖੁ ਪਾਈਐ ਤੇਰੀ ਦਰਗਹ ਚਲੈ ਮਾਣੁ । ? 

-ਸਿਰੀ ੧, ੫, ੧":੨ (15) 
“ਖੜਿ ਦਰਗਹ ਪੈਨਾਈਐ ਮੁਖਿ ਹਰਿ ਨਾਮ ਨਿਵਾਸੁ । ” 

-ਸਿਰੀ ੧, ੧੮, ੩:੩ (21) 
“ਦਰਗਹ ਅੰਦਰਿ ਪਾਈਐ ਤਗੁ ਨ ਤੂਟਸਿ ਪੂਤ। ” 

-ਆਸਾ ੧, ਵਾਰ ੧ਪਸ, ੧, ੩:੨ (471) 

(ਮਹਾਨਕੋਸ਼ ਇਥੇ “ਦਰਗਹ” ਦਾ ਅਰਥ “ਸਾਧੁ ਸਭਾ” “ਸਤਸੰਗ” ਕਰਦੇ ਹਨ) 


ਹੋਰ ਰੂਪ: 
ਦਰਗਹਿ- 
“ਪੰਚੇ ਪਾਵਹਿ ਦਰਗਹਿ ਮਾਨੁ। ” (ਦਰਗਾਹ ਵਿਚ) 


-ਜਪੁ ੧, ੧੬੧੨ (3) 
(ਫਾ. ਦਰਜ਼ੀ) ਕਪੜੇ ਸਿਊਣ ਵਾਲਾ 
“ਲੋਹਾ ਵਢੇ ਦਰਜੀ ਪਾੜੇ ਸੂਈ ਧਾਗਾ ਸੀਵੈ। ” 
-ਰਾਮ ੩, ਵਾਰ ੧੯ਸ, ੧, ੧:੩ (955) 
(ਫਾ. ਦਰਦ/ਪੀੜ, ਦੁਖ) 
“ਦੀਨ ਦਰਦ ਦੁਖ ਭੰਜਨਾ ਸੇਵਕ ਕੈ ਸਤ ਭਾਇ। ”” 
-ਸਿਰੀ ੫, ੮੩, ੧:੩ (46) 
(ਫਾ. ਦਰਦਮੰਦ) ਦਰਦ ਵਾਲਾ, ਪੀੜਾ ਵਾਲਾ 


“ਦੁਖੀਏ ਦਰਦਵੰਦ ਦਰਿ ਤੇਰੈ ਨਾਮਿ ਰਤੇ ਦਰਵੇਸ ਭਏ । ”” 
-ਆਸਾ ੧, ੩੩, ੩੨ (358) 


-ਸ਼ੂਹੀ ਰਵਿ, ੧, ੩:੧ (793) 





2198 


“ਅਨਦੁ ਭਇਆ ਨਿਕਸੀ ਸਭ ਪੀਰਾ ਸਗਲ ਬਿਨਾਸੇ ਦਰਦਾ ਜੀਉ। ” 
-ਮਾਝ ੫, ੨੪, ੨:੩ (101) 
ਹੋਰ ਰੂਪ: 


ਦਰਦੁ- 
“ਜਿਸੁ ਸਿਮਰਤ ਸੁਖੁ ਹੋਇ ਘਣਾ ਦੁਖੁ ਦਰਦੁ ਨ ਮੂਲੇ ਹੋਇ। ” (ਪੀੜਾ) 
-ਸਿਰੀ ੫, ੭੭, ੨੨੨ (44) 


-ਸੋਰ ੯, ੫, ੩:੨ (632) 


ਧਨ, ਦੋਲਤ, ਹੋਰ ਵੇਖੋ “ਦਰਬਿ”, “ਦਰਬੁ ? 
“ਕਈ ਕੋਟਿ ਪਰ ਦਰਬ ਕਉ ਹਿਰਹਿ। ” 


-ਗਉ ੫. ਸੁਖ ੧0, ੨੫ (275) 


ਦਰਬਵੰਤ ---- ਧਨੀ, ਦੋਲਤਮੰਦ, ਅਮੀਰ 
“ਦਰਬਵੰਤ ਦਰਬੁ ਦੇਖਿ ਗਰੰਬੈ ਭੂਮਵੰਤੁ ਅਭਿਮਾਨੀ। ” 
-ਧਨਾ ੫, ੩੪, ੧:੧ (679) 


-ਗਉ ੫, ੧0੬, ੧:੨ (187) 
(1) (ਫਾ. ਦਰਬਾਰ) ਰਬ ਦੀ ਦਰਗਾਹ 


“ਜੈ ਜੈ ਕਾਰੁ ਸਗਲ ਭੁ ਮੰਡਲ ਮੁਖ ਉਜਲ ਦਰਬਾਰ । ” 

ਹੁ ੍‌੍ -ਧਨਾ ੫, ੨੮, ੩੨ (678) 
(2) ਬਾਦਸ਼ਾਹ ਦੀ ਸਭਾ 
“ਵਲੀ ਨਿਆਮਤਿ ਬਿਰਾਦਰਾ ਦਰਬਾਰ ਮਿਲਕ ਖਾਨਾਇ। ”” 


-ਤਿਲੰ ੫, ੧, ੩:੧ (723) 


ਦਰਬਾਰਨ---- ਦਰਬਾਰ ਵਾਲੇ, ਅਰਥਾਤ ਰਾਜੇ, ਹਾਕਮ 
“'ਦਰਬਾਰਨ ਮਹਿ ਤੇਰੋ ਦਰਬਾਰਾ ਸਰਨ ਪਾਲਨ ਟੀਕਾ। ”” 
-ਗੂਜ ੫. ਅਸ ੧, ੫:੧ (507) 


ਦਰਬਾਰਿ ---- (1) ਦਰਬਾਰ ਵਿਚ, ਰਾਜਸਭਾ ਵਿਚ 
“ਤਿਨ ਕੇ ਮੁਖ ਸਦ ਉਜਲੇ ਤਿਤੁ ਸਚੈ ਦਰਬਾਰਿ। ? 
-ਸਿਰੀ ੩, ੩੮, ੧:੨ (28) 


-ਮਾਝ ੧, ਵਾਰ ੧੨ਸ, ੧, ੨:੧੪ (143) 
(3) ਦਰਬਾਰੀ, ਦਰਬਾਰ ਵਿਚ ਬੈਠਣ ਵਾਲਾ 
“ਮੇਟੀ ਜਾਤਿ ਹੂਏ ਦਰਬਾਰਿ। ” 





2199 


ਗੋਂਡ ਰਵਿ, ੧, ੩:੩ (875) 


(1) ਦਰਬਾਰ ਵਾਲੇ, ਦਰਬਾਰ ਵਿਚ ਬੈਠਣ ਵਾਲੇ 
“ਇਹ ਆਮਰਿ ਹਮ ਗੁਰਿ ਕੀਏ ਦਰਬਾਰੀ । ”” 
-ਆਸਾਂ ੫, ੪, ੪5੨ (371) 
(2) ਦਰਬਾਰੀਆਂ ਨੇ 
“ਪੰਚ ਕ੍ਰਿਸਾਨਵਾ ਭਾਗਿ ਗਏ ਲੈ ਬਾਧਿਓ ਜੀਉ ਦਰਬਾਰੀ । ? 
-ਮਾਰੂ ਕਬ, ੭, ੨:੨ (1104) 


(1) ਰਬੀ ਦਰਗਾਹ, ਪ੍ਰਭੂ ਦੀ ਸਭਾ 
“ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ । ” 
-ਜਪੁ ੧, ੪:੩ (2) 
(2) ਰਾਜ ਸਭਾ 
“ਸਚੁ ਤੇਰਾ ਦਰਬਾਰੁ ਸਬਦੁ ਨੀਸਾਣਿਆ। ” 
-ਮਾਝ ੧, ਵਾਰ ੧੩:੩ (144) 
(3) ਦਰ ਦਰ, ਥਾਂ ਥਾਂ 
“ਅੰਤਰਿ ਤਿਸਾ ਭੂਖ ਅਤਿ ਬਹੁਤੀ ਭਉਕਤ ਫਿਰੈ ਦਰਬਾਰੁ । ” 
-ਭੈਰ ੩, ੧੮, ੨੧੨ (1132) 
(1) ਦਰਬਾਰ ਨੂੰ 
“ਮੋਹਿ ਰੈਣਿ ਨ ਵਿਹਾਵੈ ਨੀਦ ਨ ਆਵੈ ਬਿਨੁ ਦੇਖੇ ਗੁਰ ਦਰਬਾਰੇ ਜੀਉ। ”? 
-ਮਾਝ ੫, ੮, ੩:੩ (97) 
(2) ਦਰਬਾਰ ਵਿਚ, ਪ੍ਰਭੂ ਦੀ ਦਰਗਾਹ ਵਿਚ 
“ਮੁਖ ਉਜਲ ਹੋਵਹਿ ਦਰਬਾਰੇ । ” 
ਲੁ -ਗਉ ੫, ੧੨੩, ੧”":੨ (190) 
ਧਨ, ਦੌਲਤ ਪਦਾਰਥ ਨਾਲ, ਹੋਰ ਵੇਖੋ “ਦਰਬ ” 
“ਦਰਬਿ ਭਰੇ ਭੰਡਾਰ ਰੀਤੇ ਇਕਿ ਖਣੇ । 
-ਮਾਲ ੧, ਵਾਰ ੮:੪ (141) 
ਹੋਰ ਰੂਪ: 


ਦਰਬੁ- 
“ਬਹੁਤੁ ਦਰਬੁ ਕਰਿ ਮਨੁ ਨ ਅਘਾਨਾ। ” (ਧਨ, ਦੌਲਤ) 
-ਗਉ ੫, ੮੦, ੧:੧ (179) 


ਦਰਬੈ- 
“ਜਾ ਸਭੁ ਕਿਛੁ ਤਿਸ ਕਾ ਦੀਆ ਦਰਬੈ। ? (ਧਨ) 
-ਗਉ ੫. ਸੁਖ ੧੫, ੨:੪ (282) 
(ਫਾ.ਦਰਮਾਂਦਾ) ਆਜ਼ਿਜ਼ /ਨਿਮਾਣਾ ਹੋ ਕੇ, ਦੀਨ ਹੋ ਕੇ, ਲਾਚਾਰ ਹੋ ਕੇ, ਥਕੇ ਹੋਏ 
“'ਦਰਮਾਦੇ ਠਾਢੇ ਦਰਬਾਰਿ। ” 
-ਬਿਲਾ ਕਬ, ੭, ੧":੧ (856) 


(ਫਾ. ਦਰਵਾਜ਼ਾ) ਦਰ, ਭਿਤ, ਬੂਹਾ, ਕਿਵਾੜ 





2200 


“ਏਕ ਮਸੀਤਿ ਦਸੈ ਦਰਵਾਜ। ” 
-ਭੈਰ ਕਬ, ੪, ੧੨ (1158) 
ਹੋਰ ਰੂਪ: 
ਦਰਵਾਜਾ- 
“ਦੁਖੁ ਦਰਵਾਜਾ ਰੋਹੁ ਰਖਵਾਲਾ ਆਸਾ ਅੰਦੇਸਾ ਦੁਇ ਪਟ ਜੜੇ । ” 
-ਰਾਮ ੧, ੩, ੨:੧ (877) 
ਦਰਵਾਜੇ- 
“ਨਉ ਦਰਵਾਜੇ ਦਸਵੈ ਮੁਕਤਾ ਅਨਹਦ ਸਬਦੁ ਵਜਾਵਣਿਆ। ”” 
-ਮਾਝ ੩, ਅਸ ੨, ੩:੩ (110) 
““ਮੂੰਦਿ ਲੀਏ ਦਰਵਾਜੇ । ” 
-ਸੋਰ ਕਬ, ੧0, ੧:੩ (656) 
ਦਰਵਾਜੈ- 
“ਫਰੀਦਾ ਦਰਿ ਦਰਵਾਜੈ ਜਾਇ ਕੈ ਕਿਉ ਡਿਠੋ ਘੜੀਆਲੁ।  (ਦਰਵਜੇ ਉਪਰ) 
-ਸਲੋ ਫਰ, ੩੯੧ (1379) 
ਦਰਵਾਣੀ ---- ਦਰਵਾਜ਼ੇ ਉਪਰ ਦਿਤਾ ਜਾਂਦਾ ਪਹਿਰਾ 
“ਦਰਿ ਦਰਵਾਣੀ ਨਾਹਿ ਮੂਲੇ ਪੁਛ ਤਿਸੁ । ” 
ਸੂਹੀ ੧, ੫, ੩੨ (729) 


ਦਰਵਾਨੀ ---- (1) ਪਹਿਰਾ 
“ਦਿਲ ਦਰਵਾਨੀ ਜੋ ਕਰੇ ਦਰਵੇਸੀ ਦਿਲੁ ਰਾਸਿ। ? (ਭਾਵ ਨਿਗਰਾਨੀ) 
-ਮਾਰੂ ੩, ਵਾਰ ੧੨ਸ, ੧, ੧:੩ (1090) 
(2) ਪਹਿਰੇਦਾਰ 
“ਕਾਮੁ ਕਿਵਾਰੀ ਦੁਖੁ ਸੁਖੁ ਦਰਵਾਨੀ ਪਾਪੁ ਪੁੰਨੁ ਦਰਵਾਜਾ। ”” 
-ਭੈਰ ਕਬ, ੧੭, ੨:੧ (1161) 


ਦਰਵਾਨੁ ਦਰਬਾਨ, ਬੂਹੇ ਤੇ ਖੜੋਤਾ ਚੌਕੀਦਾਰ 
-ਆਸਾ ੧, ਅਸ ੨੧, ੩੯੧ (422) 


“ਇਕਿ ਉਪਾਏ ਮੰਗਤੇ ਇਕਨਾ ਵਡੇ ਦਰਵਾਰ। ” 


-ਸਿਰੀ ੧, ੬, ੩੨ (16) 

ਹੋਰ ਰੂਪ: 
ਦਰਵਾਰਾ- 
“ਖੋਟੇ ਖਰੇ ਪਰਖੀਅਨਿ ਤਿਤੁ ਸਚੈ ਦਰਵਾਰਾ ਰਾਮ। ” (ਪ੍ਰਭੂ ਦਰਬਾਰ) 

-ਵਡ ੩. ਛੰਤ ੪, ੩:੬ (570) 
ਦਰਵਾਰਿ- 
“ਹਰਖ ਸੋਗ ਉਭੇ ਦਰਵਾਰਿ। ? 

-ਗਉ ੧, ਅਸ ੩, ੫:੨ (222) 





2201 


-ਮਾਰੂ ੫, ਸੋਲ ੬, ੩:੧ (1076) 


“ਸਚੁ ਮਿਲਿਆ ਤਿਨ ਸੋਫੀਆ ਰਾਖਣ ਕਉ ਦਰਵਾਰੁ। ” (ਦਰਬਾਰ ਨਾਲ ਸਬੰਧ 
ਰੱਖਣ ਲਈ) 
-ਸਿਰੀ ੧, ੫, ੧:੩ (15) 

ਹੋਰ ਰੂਪ: 
ਦਰਵਾਰੇ - 
“ਕਹੁ ਨਾਨਕ ਭਗਤ ਸੋਹਹਿ ਦਰਵਾਰੇ ਮਨਮੁਖ ਸਦਾ ਭਵਾਤਿ। ” (ਦਰਬਾਰ ਵਿਚ) 

- ਸਿਰੀ ੪, ਪਹ ੪, ੫:੬ (78) 
ਦਰਵੇਸ- (ਫਾ- ਦਰਵੇਸ਼) ਫਕੀਰ, ਮੰਗਤਾ 
“ਸੇਖ ਮਸਾਇਕ ਕਾਜੀ ਮੁਲਾ ਦਰਿ ਦਰਵੇਸ ਰਸੀਦ। ” 

-ਸਿਰੀ ੧, ਅਸ ੧, ੩੨ (53) 


-ਆਸਾ ੧, ੩੩, ੩੧੨ (358) 


ਦਰਵੇਸਾਂ 


“ਦਰਵੇਸਾਂ ਨੋ ਲੋੜੀਐ ਰੁਖਾਂ ਦੀ ਜੀਰਾਂਦਿ। ” 


-ਸਲੋ ਫਰ, ੬0:੨ (1381) 
ਦਰਵੇਸਾਵੀ- 
“ਇਕਨਿ ਕਿਨੈ ਚਾਲੀਐ ਦਰਵੇਸਾਵੀ ਰੀਤਿ। ” (ਦਰਵੇਸਾਂ ਵਾਲੀ) 
-ਸਲੋ ਫਰ, ੧੧੮੨ (1384) 
ਦਰਵੇਸੀ- 
“ਫਰੀਦਾ ਦਰਵੇਸੀ ਗਾਖੜੀ ਚੋਪੜੀ ਪਰੀਤਿ। ”” 
-ਸਲੋ ਫਰ, ੧੧੮:੧ (1384) 
ਦਰਵੇਸੁ- 
“ਦਰਵੇਸੀ ਕੋ ਜਾਣਸੀ ਵਿਰਲਾ ਕੋ ਦਰਵੇਸੁ । ” 
-ਬਿਹਾ ੪, ਵਾਰ ੬ਸ, ੩, ੧:੧ (550) 
(1) ਦਰਵਾਜ਼ਿਆਂ 
“ਜਿਤੁ ਦਰਿ ਵਸਹਿ ਕਵਨੁ ਦਰੁ ਕਹੀਐ ਦਰਾ ਭੀਤਰਿ ਦਰੁ ਕਵਨੁ ਲਹੈ । ” 
-ਰਾਮ ੧, ੩, ੧:੧ (877) 
(2) ਦਰ ਤੇ, ਦਰਗਾਹ ਵਿਚ 
“ਹੋਇ ਪੈ ਖਾਕ ਫਕੀਰ ਮੁਸਾਫਰੁ ਇਹੁ ਦਰਵੇਸੁ ਕਬੂਲੁ ਦਰਾ। ” 
-ਮਾਰੂ ੫, ਸੋਲਾ ੧੨, ੧:੩ (1083) 





2202 


“ਜੈਸੋ ਦਾਨੋ ਚਕੀ ਦਰਾਹਿ। ” 
-ਮਾਲੀ ੫, ੩, ੩:੪ (987) 


“ਮਸਕਤਿ ਲਹਹੁ ਮਜੂਰੀਆ ਮੰਗਿ ਮੰਗਿ ਖਸਮ ਦਰਾਹੁ। ” (ਦਰ ਤੋ”) 
-ਸੂਹੀ ੩, ਵਾਰ ੧0ਸ, ੧, ੧:੫ (788) 
(1) ਦਰਗਾਹ ਵਿਚ 
“ਪੰਚੇ ਸੋਹਹਿ ਦਰਿ ਰਾਜਾਨੁ। ? 
-ਜਪੁ ੧, ੧੬੩ (3) 
“ਊਤਮ ਸੇ ਦਰਿ ਊਤਮ ਕਹੀਅਹਿ ਨੀਚ ਕਰਮ ਬਹਿ ਰੋਇ। ” (ਉਸ ਦਰਗਾਹ 


ਵਿਚ) 
-ਸਿਰੀ ੧, ੪, ੧":੨ (15) 


(2) ਦਰਵਾਜ਼ੇ ਤੇ 
“ਕੋਟਿ ਤੇ ਤੀਸ ਸੇਵਕਾ ਸਿਧ ਸਾਧਿਕ ਦਰਿ ਖਰਿਆ। ” (ਦਰਵਾਜੇ ਤੇ) 

-ਸਿਰੀ ੫, ੭੨, ੪2੧ (42) 
“ਰਾਜਨੁ ਜਾਣਹਿ ਆਪਣਾ ਦਰਿ ਘਰਿ ਠਾਕ ਨ ਹੋਇ। ”! (ਘਰ ਦੇ ਦਰਵਾਜ਼ੇ ਤੇ ਠਾਕ 
/ਅਟਕਾ/ਰੁਕਾਵਟ ਨਾ ਹੋਵੇ ।) 


-ਸਿਰੀ ੧, ਅਸ ੬, ੮:੨ (57) 
“ਸਭਿ ਸਹੀਆ ਸਹੁ ਰਾਵਣਿ ਗਈਆ ਹਉ ਦਾਧੀ ਕੈ ਦਰਿ ਜਾਵਾ। ? (ਦਰਵਾਜੇ ਤੇ) 
-ਵਡ ੧, ੩, ੧੯ (558) 
“ਕਹਾ ਭਇਓ ਦਰਿ ਬਾਂਧੇ ਹਾਥੀ ਖਿਨ ਮਹਿ ਭਈ ਪਰਾਈ। ” 
-ਧਨਾ ਨਾਮ, ੧, ੩:੩ (693) 
(3) ਟੋਲੀ, ਸਮੂਹ 
“ਗਾਵਹਿ ਇੰਦ ਇਦਾਸਣਿ ਬੈਠੇ ਦੇਵਤਿਆ ਦਰਿ ਨਾਲੇ। ” (ਸ਼ਬਦਾਰਥ 
ਇਥੇ ਵੀ ਅਰਥ “ਦਰ? ਤੇ ਕਰਦਾ ਹੈ) 
-ਜਪੁ ੧, ੨੭੧੭ (6) 
(4) ਵਾਰੋ ਵਾਰੀ, ਦਰਜਾ ਬਦਰਜਾ 
“ਦਰਿ ਕੂਚ ਕੂਚਾ ਕਰਿ ਗਏ ਅਵਰੇ ਭਿ ਚਲਣਹਾਰ। ” (ਕੂਚ ਦਰ ਕੂਚ) (ਵਾਰੋ 
ਵਾਰੀ ਚਲੇ ਗਏ) 
-ਸਿਰੀ ੧, ਅਸ ੧੭, ੩੨ (64) 
(5) ਵਿਚ, ਅੰਦਰ 
“ਹੁਕਮੁ ਮੰਨੇ ਸਿਰਦਾਰੁ ਦਰਿ ਦੀਬਾਣੀਐ। ”” 
-ਮਾਝ ੧, ਵਾਰ ੧0:੪ (142) 
“ਤੂੰ ਦੇਖਹਿ ਥਾਪਿ ਉਥਾਪਿ ਦਰਿ ਬੀਨਾਈਐ। ”” (ਨਜ਼ਰ/ਨਿਗਰਾਨੀ ਹੇਠ/ਅੰਦਰ) 
-ਸੂਹੀ ੧, ਅਸ ੪, ੩:੨ (752) 
“ਉਪਰਿ ਦਰਿ ਅਸਮਾਨਿ ਪਇਆਲਿ। ” (ਅੰਦਰ ਵਿਚ) 
-ਮਲਾ ੧, ੬, ੨:੧ (1256) 
(6) ਚੱਕੀ ਦੀ ਕਿੱਲੀ ਦਾ ਨਾਲ ਵਾਲਾ ਹਿੱਸਾ ਵੇਖੋ “ਦਰ? 
“ਜੋ ਦਰਿ ਰਹੇ ਸੁ ਉਬਰੇ ਨਾਨਕ ਅਜਬੁ ਡਿਠੁ । ? 





2203 


-ਮਾਝ ੧, ਵਾਰ ੧੧ਸ, ੧, ੧:੪ (142) 


ਦਰਿਆਉ---- ਦਰਿਆ 
“ਵਧਿ ਥੀਵਹਿ ਦਰਿਆਉ ਟੁਟਿ ਨ ਥੀਵਹਿ ਵਾਹੜਾ। ” 
-ਸਲੋ ਫਰ, ੧੧੭੨ (1384) 
ਦਰਿ ਘਰਿ --- (1) ਭਾਵ ਇਹ ਜਹਾਨ 
“ਦਰਿ ਘਰਿ ਢੋਈ ਨ ਲਹੈ ਦਰਗਹ ਝੂਠੁ ਖੁਆਰੁ । ” 
-ਸਿਰੀ ੧, ੧੩, ੧":੨ (19) 
(2) ਭਾਵ ਹਰ ਥਾਂ 
“ਨਾਨਕ ਦਰਿ ਘਰਿ ਏਕੰਕਾਰੁ । ” 
-ਗਉ ੧, ੭, ੪:੪ (153) 


“ਕਾਠਹੁ ਸ੍ਰੀਖੰਡ ਸਤਿਗੁਰਿ ਕੀਅਉ ਦੁਖ ਦਰਿਦੂ ਤਿਨ ਕੇ ਗਇਅ। ” 
-ਸਵ ੪, ਨਲ ੬:੩ (1399) 
ਹੋਰ ਰੂਪ: 


ਦਰਿਦੂ - 
“ਗੁਰੂ ਅਮਰਦਾਸੁ ਜਿਨ ਸੇਵਿਅਉ ਤਿਨ੍‌ ਦੁਖੁ ਦਰਿਦੂ ਪਰਹਹਿ ਪੰਰੈ। ” 
-ਸਵ ੩, ੧੭:੬ (1396) 
ਦਰਿਵਾਟ ---- ਦਰਵਾਜੇ ਦੀ ਦਲਹੀਜ਼ ਤੇ ਭਾਵ ਪ੍ਰਭੂ ਦਰ ਤੇ 
“ਦਰਿਵਾਟ ਉਪਰਿ ਖਰਚੁ ਮੰਗਾ ਜਬੈ ਦੇਇ ਤ ਖਾਹਿ। ” 
-ਆਸਾ ੧, ਵਾਰ ੨0ਸ, ੧, ੨:੭ (473) 


“ਤੁਹੀ ਦਰੀਆ ਤੁਹੀ ਕਰੀਆ ਤੁਝੈ ਤੇ ਨਿਸਤਾਰ। ” 
-ਗਉ ਕਬ, ਅਸ ੬੯, ੧:੨ (338) 
ਦਰੀਆਉ ---- ਦਰਿਆ 
“ ਤਿਸ ਤੇ ਹੋਏ ਲਖ ਦਰੀਆਉ। ” 
-ਜਪੁ ੧, ੧੬:੨੧ (3) 
ਦਰੀਆਇ --- ਦਰਿਆ ਵਿਚ 
-ਆਸਾ ੫, ੧੧੦, ੧੨ (398) 
ਦਰੀਆਵਾ --- ਦਰਿਆ ਦਾ ਬਹੁ ਵਚਨ 
“ਤਿਨਾ ਦਰੀਆਵਾ ਸਿਉ ਦੋਸਤੀ ਮਨਿ ਮੁਖਿ ਸਚਾ ਨਾਉ।” 
-ਮਾਝ ੧, ਵਾਰ ੧੮ਸ, ੨, ੧:੫ (146) 


ਹੋਰ ਰੂਪ: 
ਦਰੀਆਵੈ- 
“ਫਰੀਦਾ ਦਰੀਆਵੈ ਕੰਨੈ ਬਗੁਲਾ ਬੈਠਾ ਕੇਲ ਕਰੇ । ” (ਦਰਿਆ ਦੇ) 





2204 


-ਸਲੋ ਫਰ, ੯੯੧ (1383) 


-ਜਪ ੧, ੨੭੧੯੧ (6) 
“ਤ੍ਰਿਕੁਟੀ ਛੂਟੈ ਦਸਵਾ ਦਰੁ ਖੂਲ੍ਹੇ ਤਾ ਮਨੁ ਖੀਵਾ ਭਾਈ। ” 
-ਕੇਦਾ ਕਬ, ੩, ੩:੨ (1123) 


“ਢਾਢੀ ਦਰੁਘਰੁ ਪਾਇਸੀ ਸਚੁ ਰਖੈ ਉਰ ਧਾਰਿ। ” 
-ਗੂਜ ੩, ਵਾਰ ੧੮:੩ (516) 


(1) (ਫਾ. ਦਰੂਦ) ਨਮਾਜ਼ ਤੋ ਪਿਛੋ ਜੋ ਦੁਆ ਕਰਦੇ ਹਨ 
“ਬਰਕਤਿ ਤਿਨ ਕਉ ਅਗਲੀ ਪੜਦੇ ਰਹਨਿ ਦਰੂਦ । ”” 
-ਸਿਰੀ ੧, ਅਸ ੧, ੩:੩ (53) 
(2) ਕਿਸੇ ਪੁਰਬ ਉਤੇ ਰੋਟੀ ਭੇਟ ਕਰਨ ਸਮੇ' ਪੜ੍ਹੀ ਜਾਂਦੀ ਦੁਆ 
“ਬਾਝਹੁ ਸਤਿਗੁਰ ਆਪਣੇ ਬੈਠਾ ਝਾਕੁ ਦਰੂਦ । ” 
-ਮਾਰੂ ੫, ਵਾਰ ੬ਸ, ੫, ੨:੨ (1096) 


(ਫਾ- ਦਰੋਗ਼) ਝੂਠ ਮਿਥਿਆ 
“ਨਾਉ ਬੀਜ ਬਖਸੀਸ ਬੋਹਲ ਦੁਨੀਆ ਸਗਲ ਦਰੋਗ। ” 

-ਰਾਮ ੩, ਵਾਰ ੧੭ਸ, ੧, ੨:੩ (955) 
ਹੋਰ ਰੂਪ: 
ਦਰੋਗੁ- 
“ਦਰੋਗੁ ਪੜਿ ਪੜਿ ਖੁਸੀ ਹੋਇ ਬੇਖਬਰ ਬਾਦੁ ਬਕਾਹਿ। ” (ਕਲਿਪਤ, 
ਕਥਨ/ਵਾਰਤਾ) 

-ਤਿਲੰ ਕਬ, ੧, ੨:੧ (727) 


(1) (ਸੰ.) ਟੁਕੜੇ ਟੁਕੜੇ ਕਰਨਾ, ਦਲਨ ਕਰਨਾ 
“ਤਹ ਕਰ ਦਲ ਕਰਨਿ ਮਹਾਬਲੀ ਤਿਨ ਆਗਲੜੈ ਮੈ ਰਹਣੁ ਨ ਜਾਇ। ”” 

-ਸਿਰੀ ਤਿਲੋ, ੨, ੪:੨ (92) 
(“ਨਿਰਣੈ” ਪਦ ਛੇਦ ਕਹਦਲ” ਕਰਦੇ ਹਨ ਤੇ ਅਰਥ ਕਰਦੇ ਹਨ ਮਲੀਦਾ ਕਰ 
ਦੇਣਾ) 
(2) ਸਮੂਹ, ਝੁੰਡ 
“ਜਬ ਜਰੀਐ ਤਬ ਹੋਇ ਭਸਮ ਤਨੁ ਰਹੈ ਕਿਰਮ ਦਲ ਖਾਈ। ” 

-ਸੋਰ ਕਬ, ੨, ੧:੧ (654) 
ਹੋਰ ਰੂਪ: 


ਦਲਆ- 
“ਹਰਿ ਹਰਿ ਨਾਮੁ ਭਜਿਓ ਪੁਰਖੋਤਮੁ ਸਭਿ ਬਿਨਸੇ ਦਾਲਦ ਦਲਘਾ। ” (ਸਮੂਹ) 
-ਸੂਹੀ ੪, ੨, ੧:੧ (731) 


(3) ਪੰਖੜੀਆ, ਪਤੀਆਂ 





2205 


“ਦੁਆਦਸ ਦਲ ਅਭ ਅੰਤਹਿ ਮੰਤ। ” (ਪੰਖੜੀਆਂ ਵਾਲਾ ਹਿਰਦਾ) 
-ਭੈਰ ਕਬ, ੧, ੪:੩ (1162) 
(4) ਫੌਜ 
“ਰਾਮੁ ਝੁਰੈ ਦਲ ਮੇਲੰਵੈ ਅੰਤਰਿ ਬਲੁ ਅਧਿਕਾਰ। ” 
-ਸਲੋ ੧, ੨੫੧੧ (1412) 


ਤੋੜਨ ਵਾਲਾ, ਵੇਖੋ “ਦਲ” (1) 
“ਦਾਲਦ ਭੰਜਨ ਦੁਖ ਦਲਣ ਗੁਰਮਖਿ ਗਿਆਨੁ ਧਿਆਨੁ । ”” 
-ਰਾਮ ੧, ਓਅੰ ੩੫:੪ (934) 


ਦਲ ਲਏ, ਦੂਰ ਕਰ ਲਏ 
“ਪੁਰਖੋਤਮੁ ਹਰਿ ਨਾਮੁ ਜਨਿ ਗਾਇਓ ਸਭ ਦਾਲਦ ਦੁਖ ਦਲਲੇ । ” 
-ਨਟ ੪, ੨, ੨੧੧ (975) 
ਵਿਚੋਲਾ, ਵਿਚ ਪੈ ਕੇ ਸੌਦਾ ਕਰਵਾਉਣ ਵਾਲਾ 
“ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ। ” 
-ਆਸਾ ੧, ਵਾਰ ੧੭ਸ, ੧, ੧:੩ (472) 


(1) ਵਿਚ ਪੈ ਕੇ ਸੌਦਾ ਕਰਵਾਉਣ ਦਾ ਇਵਜ਼ਾਨਾ/ਉਜਰਤ, ਬਦਲੇ ਵਿਚ, ਵਟਾਂਦਰੇ 
ਵਿਚ 
“ਕੋਈ ਹੈ ਰੇ ਸੰਤੁ ਸਹਜ ਸੁਖ ਅੰਤਰਿ ਜਾ ਕਉ ਜਪੁ ਤਪੁ ਦੇਉ ਦਲਾਲੀ ਰੇ। ” 
-ਰਾਮ ਕਬ, ੧, ੧":੧ (969) 
(2) ਦਲੀਲ ਨਾਲ ਇਨਸਾਫ ਕਰਨਾ 
“ਧਰਮ ਰਾਇ ਹੈ ਦੇਵਤਾ ਲੈ ਗਲਾ ਕਰੇ ਦਲਾਲੀ । ”” 
-ਰਾਮ ਬਸ, ਵਾਰ ੩੨ (967) 


-ਸੂਹੀ ੩, ਵਾਰ ੧੩ਸ, ੧, ੧:੫ (789) 


(1) ਦਲ ਕੇ, ਦਲਣ ਕਰਕੇ, ਕੁਚਲ ਕੇ 
“ਗੁਰਮੁਖਿ ਕੋਈ ਗਾਰੜੂ ਤਿਨਿ ਮਲਿ ਦਲਿ ਲਾਈ ਪਾਇ।” 
-ਗੂਜ ੩, ਵਾਰ ਪਸ, ੩, ੨:੩ (510) 


ਹੋਰ ਰੂਪ: 
ਦਲੈ- 
“ਜਹ ਮਹਾ ਭਇਆਨ ਦੂਤ ਜਮ ਦਲੈ। ” 


-ਗਉ ੫. ਸੁਖ ੨, ੧:੩ (264) 
(2) ਫੌਜ 
“ਗੁਰ ਰਾਮਦਾਸ ਸਚੁ ਸਲੂ ਭਣਿ ਤੂ ਅਟਲੁ ਰਾਜਿ ਅਭਗੁ ਦਲਿ। ” 
੍‌੍ -ਸਵ ੪, ਸਲ ੧:੬ (1406) 
ਹੋਰ ਰੂਪ: 
ਦਲੂ- 





2206 


-ਗਉਂ ੧, ੧੪, ੧”:੨ (155) 
“ਗੁਰ ਕਿਰਪਾ ਤੇ ਦਲੂ ਸਾਧਿਆ। ” (ਕਾਮਾਦਿਕਾਂ ਦੀ ਫੋਜ) 
-ਗਉ ੧, ੧੪੧", ੧:੨ (210) 


“ਰਾਮ ਰਵਣ ਦੁਰਤ ਦਵਣ ਸਕਲ ਭਵਣ ਕੁਸਲ ਕਰਣ ਸਰਬ ਭੂਤ ਆਪਿ ਹੀ 
ਦੇਵਾਧਿ ਦੇਵ ਸਹਸ ਮੁਖ ਮੁਨਿੰਦ ਜੀਉ ।” 
-ਸਵ ੪, ਗਯੰ ੯:੩ (1403) 


-ਗਉ ੧, ੪, ੧:੩ (152) 


“ਝੰਡੀ ਪਾਇ ਬਹਨਿ ਨਿਤਿ ਮਰਫੈ ਦੜਿ ਦੀਬਾਣਿ ਨ ਜਾਹੀ। ”” 
-ਮਾਝ ੧, ਵਾਰ ੨੬ਸ, ੧, ੧:੮ (149) 


(1) ਸਬੰਧ ਬੋਧਕ ਸ਼ਬਦ ਕਾ 
“ਜੀਉ ਪਿੰਡੁ ਸਭੁ ਤਿਸ ਦਾ ਤਿਸੈ ਦਾ ਆਧਾਰੁ। ”? 
-ਸਿਰੀ ੩, ੫੭, ੪੧ (36) 
(2) ਨਾਲ 
“ਚਾਕਰ ਨਹ ਦਾ ਪਾਇਨਿ੍‌ ਘਾਉ। (ਨਹੁੰਆਂ ਨਾਲ) 
___ -ਮਲਾ ੧, ਵਾਰ ੨੨ਸ, ੧, ੨:੬ (1288) 
(“ਦਰਪਣ ” ਪਦ ਛੇਦ “ਨਹ ਦਾ” ਕਰਕੇ ਨਹੁੰਦਰਾ ਅਰਥ ਕਰਦਾ ਹੈ) 
(1) ਯੋਗ ਮੌਕਾ 
“ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ।” 
-ਮਾਰੂ ਕਬ, ੧0, ੧:੨ (1105) 
(2) ਸਮਾਂ, ਵੇਲਾ, ਅਵਸਰ 
“ਬਿਖੜੇ ਦਾਉ ਲੰਘਾਵੈ ਮੇਰਾ ਸਤਿਗੁਰੁ ਸੁਖ ਸਹਜ ਸੇਤੀ ਘਰਿ ਜਾਤੇ । ”” 
-ਬਸੰ ੫. ੧੯, ੩:੨ (1185) 


-ਜਪੁ ੧, ੩੮ਸ:੨ (8) 


“ਕਰਿ ਫਕਰੁ ਦਾਇਮ ਲਾਇ ਚਸਮੇ ਜਹ ਤਹਾ ਮਉਜੂਦੁ । ”” 
-ਤਿਲੰ ਕਬ, ੧, ੩:੨ (727) 


ਹੋਰ ਰੂਪ: 
ਦਾਇਮੁ- 
“ਕਾਇਮੁ ਦਾਇਮੁ ਸਦਾ ਪਾਤਿਸਾਹੀ। ” 





2207 


-ਗਉ ਰਵਿ, ੨, ੨:੧ (345) 


“ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ । ? 
-ਜਪੁ ੧, ੩੮ਸ:੨ (8) 


-ਮਾਝ ੧, ਵਾਰ ੨0:੫ (147) 


-ਸਿਰੀ ੪, ਵਾਰ ੨0:੪ (91) 


ਦਾਸਹ- 
“ਸੁਖੁ ਪਾਇਆ ਲਗਿ ਦਾਸਹ ਪਾਇ। ” (ਦਾਸਾਂ ਦੇ) 
-ਗਉ ੫. ੧੧0", ੩:੨ (202) 
“ਦਾਸਹ ਏਕੁ ਨਿਹਾਰਿਆ ਸਭੁ ਕਛੁ ਦੇਵਣਹਾਰ। ” (ਦਾਸਾਂ ਨੇ) 
-ਗਉਂ ੫, ੩੪ਸ:੧ (257) 
(2) ਗੁਲਾਮ 
“ਪ੍ਣਵਤਿ ਨਾਨਕ ਹਮ ਤਾ ਕੇ ਦਾਸ। ” 
-ਗਉ ੧, ਅਸ ੮, ੯:੨ (224) 


(3) (ਸੰ.) ਭਾਵ ਵੈਰੀ, ਭਾਰਤ ਦੇ ਪ੍ਰਾਚੀਨ ਵਸਨੀਕ ਜਿੰਨ੍ਹਾਂ ਨੂੰ ਆਰੀਆਂ ਨੇ ਵੇਦਾਂ 
ਵਿਚ ਦਾਸ () ਕਿਹਾ ਹੈ ਤੇ ਜਿੰਨ੍ਹਾਂ ਨੂੰ ਉਹ ਆਪਣੇ ਵੈਰੀ ਸਮਝਦੇ ਸਨ। 
“ਪੰਚ ਦਾਸ ਤੀਨਿ ਦੋਖੀ ਏਕ ਮਨੁ ਅਨਾਥ ਨਾਥ । ” 

-ਕੇਦਾ ੫, ੨, ੧੧੨ (1119) 


(4) ਭਗਤ 
“ਮੈ ਗੁਨ ਬੰਧ ਸਗਲ ਕੀ ਜੀਵਨਿ ਮੇਰੀ ਜੀਵਨਿ ਮੇਰੇ ਦਾਸ। ? 
-ਸਾਰ ਨਾਮ, ੨, ੨:੧ (1253) 


ਦਾਸ ਹੋਣ ਦਾ ਭਾਵ ਵਿਚ/ ਦਾਸ ਭਾਵ ਸਦਕਾ 
“ਆਪੁ ਛੋਡਿ ਹੋਹਿ ਦਾਸਤ ਭਾਇ। ”” 

-ਬਸੰ ੩, ੪, ੩:੩ (1173) 
ਸੇਵਕ ਹੋਣ ਦਾ ਭਾਵ, ਸੇਵਾ ਬਿਰਤੀ 


“ਦਾਸ ਦਾਸਤਣ ਭਾਇ ਮਿਟਿਆ ਤਿਨਾ ਗਉਣੁ। ” 
- ਆਸਾ ੫, ੧੦੬, ੩੧ (397) 


ਦਾਸਾਂ (ਦਾ ਦਾਸ), ਸੇਵਕਾਂ (ਦਾ ਸੇਵਕ) 
“ਸੇਵਾ ਕਰਉ ਦਾਸ ਦਾਸਨ ਕੀ ਅਨਿਕ ਭਾਂਤਿ ਤਿਸੁ ਕਰਉ ਨਿਹੋਰਾ। ” 

-ਗਉ ੫. ੧੨੧", ੧:੧ (204) 
“ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਦਾਸਨ ਕੀ ਹਰਿ ਪੈਜ ਰਖਾਏ । ? 





2208 


“ਦਾਸ” ਦਾ ਬਹੁ ਵਚਨ, ਦਾਸਾਂ, ਸੇਵਕਾਂ 
-ਗਉ ੪, ਵਾਰ ੧੪ਸ, ੪, ੨:੯ (308) 
ਹੋਰ ਰੂਪ: 
ਦਾਸੰਨਾ- 
“ਹਰਿ ਦਾਸਨ ਦਾਸ ਦਾਸ ਹਮ ਕਰੀਅਹੁ ਜਨ ਨਾਨਕ ਦਾਸ ਦਾਸੰਨਾ। ”? 
-ਬਿਲਾ ੪, ੧, ੪:੨ (799) 
ਦਾਸਨਿ- 
“ਨਾਨਕ ਜਨ ਕਾ ਦਾਸਨਿ ਦਸਨਾ। ” (ਦਾਸਾਂ ਦਾ) 
-ਗਉ ੫. ਸੁਖ ੧, ੪:੧0 (263) 
ਦਾਸਨਿਦਾਸ--- ਦਾਸਾਂ ਦਾ ਦਾਸ 
“ਦਾਸਨਿ ਦਾਸ ਹੋਇ ਕੈ ਜਿਨੀ ਵਿਚਹੁ ਆਪੁ ਗਵਾਇਆ। ”? 
-ਮਾਝ ੧, ਵਾਰ ੧੬:੭ (145) 
ਹੋਰ ਰੂਪ: 
ਦਾਸਨਿ ਦਾਸਾ 
“ਡਾਈ ਰੇ ਦਾਸਨਿ ਦਾਸਾ ਹੋਇ।” 
-ਸਿਰੀ ੩, ੨੧, ੧":੧ (66 
ਦਾਸਨਿ ਦਾਸਿ- 
“ਜਿਉ ਅਗਨਿ ਮਰੈ ਜਲਿ ਪਾਇਐ ਤਿਉ ਤ੍ਰਿਸਨਾ ਦਾਸਨਿ ਦਾਸਿ। ”? 
-ਸਿਰੀ ੧, ੨੧, ੨੨ (22) 
ਦਾਸਨਿਦਾਸੁ- 
“ਦਾਸਨਿ ਦਾਸੁ ਨਾਮੁ ਜਪਿ ਲੇਵਾ ਜੀਉ। ? 
-ਗਉ ੫, ੧੬੭", ੩:੩ (217) 


“ਅਪੁਨਾ ਦਾਸਰਾ ਆਪੇ ਮੁਲਿ ਲੀਉ। ” 
-ਗਉ ੫, ਅਸ ੯, ੬:੨ (240) 


“ਦਾਸਨ ਕੀ ਹੋਇ ਦਾਸਿ ਦਾਸਰੀ ਤਾ ਪਾਵਹਿ ਸੋਭਾ ਹਰਿ ਦੁਆਰੀ। ”? 
-ਆਸਾ ੫. ੨੮, ੨੧੨ (377) 


“ਤੇਰੇ ਦਾਸਰੇ ਕਉ ਕਿਸ ਕੀ ਕਾਣਿ।” 
-ਆਸਾ ੫, ੨੧, ੨੦੧ (376) 


ਹੋਰ ਰੂਪ: 
ਦਾਸਰੋ- 
“ਕਾਟਿ ਜੇਵਰੀ ਕੀਓ ਦਾਸਰੋ ਸੰਤਨ ਟਹਲਾਇਓ। ”” 


-ਗਉ ੫. ੧੩੬, ੧:੧ (209) 





2209 


“ਦਾਸਾ ਕੇ ਬੰਧਨ ਕਟਿਆ ਸਾਚੈ ਸਿਰਜਣਹਾਰਿ। ” 
-ਸਿਰੀ ੫, ੮੮, ੪:੨ (49) 
“ਦੁਨੀਆ ਭਾਉ ਬਿਪਰੀਤਿ ਅਨੀਤਿ ਦਾਸਾ ਨਹ ਭਾਵਏ ਜੀਉ। ” (ਸੇਵਕਾਂ ਨੂੰ) 
-ਸਿਰੀ ੫, ਛੰਤ ੩, ੧:੨ (80) 
“ਅੰਮ੍ਰਿਤ ਨਾਮੁ ਨਿਧਾਨ ਦਾਸਾ ਘਰਿ ਘਣਾ। ” (ਦਾਸਾਂ ਦੇ) 
-ਗੂਜ ੫, ਵਾਰ ੩:੩ (518) 
ਹੋਰ ਰੂਪ: 
ਦਾਸਾਇ- 
“ਜਨ ਨਾਨਕ ਅੰਗੁ ਕੀਆ ਪੁਭਿ ਕਰਤੈ ਜਾ ਕੈ ਕੋਟਿ ਐਸੀ ਦਾਸਾਇ। ? 
(ਦਾਸੀਆਂ/ਸੇਵਕਵਾਂ) 
-ਗੂਜ ੫, ੨੧, ੨੨ (500) 
“ਦਾਸ ” ਦਾ ਬਹੁ ਵਚਨ, ਸੇਵਕ 
“ਆਚਾਰ ਸਹਿਤ ਬ੍ਰਿਪ ਕਰਹਿ ਡੰਡਉਤਿ ਤਿਨ ਤਨੈ ਰਵਿਦਾਸ ਦਾਸਾਨ ਦਾਸਾ। ”” 
-ਮਲਾ ਰਵਿ, ੨, ੩੨ (1293) 


“ਦਾਨੁ ਪਾਵਉ ਸੰਤਾ ਸੰਗੁ ਨਾਨਕ ਰੇਨੁ ਦਾਸਾਰਾ। ”? 
-ਮਾਰੂ ੫, ੨੧, ੪:੨ (1006) 
ਦਾਸਾਵੀਆ --- ਦਾਸੀਆਂ 
“ਮਨਿ ਦਰਸਨ ਕੀ ਪਿਆਸ ਚਰਣ ਦਾਸਾਵੀਆ। ”? 
-ਰਾਮ ੫. ਵਾਰ ੧੫:੬ (964) 


(1) ਦਾਸ/ਦਾਸੀ ਨੂੰ 
“ਦਾਸਿ ਸਲਾਮੁ ਕਰਤ ਕਤ ਸੋਭਾ। ? 


-ਗਉ ੫, ੧੪੫, ੨੧੨ (195) 
“ਦਾਸਨ ਕੀ ਹੋਇ ਦਾਸਿ ਦਾਸਰੀ ਤਾ ਪਾਵਹਿ ਸੋਭਾ ਹਰਿ ਦੁਆਰੀ। ” (ਦਾਸਾਂ ਦੀ) 
-ਆਸਾ ੫, ੨੮, ੨੨ (377) 
“ਨਾਨਕ ਦਾਸਿ ਵਖਾਣੀ। ” (ਦਾਸ ਨੇ) 
-ਸੋਰ ੫, ੮੨, ੨੩ (629) 
(2) ਦਾਸੀ, ਸੇਵਕਾਂ 
“ਗਿਆਨੀ ਕੀ ਹੋਇ ਵਰਤੀ ਦਾਸਿ। ”? 
-ਆਸਾ ੫, ੧, ੪੯੧ (370) 
“ਗਹਿ ਭੁਜਾ ਲੀਨੀ ਦਾਸਿ ਕੀਨੀ ਅੰਕੁਰਿ ਉਦੋਤੁ ਜਣਾਇਆ। ”? 
-ਬਿਲਾ ੫, ਛੰਤ ੨, ੩:੩ (846) 
“ਜਾ ਕੈ ਸਿਮਰਨਿ ਕਵਲਾ ਦਾਸਿ। ? (ਦਾਸ ਬਣ ਜਾਂਦੀ ਹੈ) 
-ਮਾਲੀ ੫, ੨, ੩੯੨ (986) 


-ਗਉ ੫, ੧੬੬", ੨:੨ (216) 





2210 


“ਮਾਇਆ ਦਾਸੀ ਭਗਤਾ ਕੀ ਕਾਰ ਕਮਾਵੈ । ? 
-ਗਉ ੩, ਅਸ ੪, ੬:੧ (231) 
(2) ਸੇਵਕਾਂ ਦੀ 
“ਦਾਸੀ ਸੰਗਤਿ ਪ੍ਰਭੂ ਤਿਆਗਿ ਏ ਕਰਮ ਹਮਾਰੇ । ” 
-ਬਿਲਾ ੫, ੩੪, ੨੨ (809) 


-ਧਨਾ ੫, ੫੭, ੧੨ (684) 


“ਹਮ ਸਹ ਕੇਰੀਆ ਦਾਸੀਆ ਸਾਚਾ ਖਸਮੁ ਹਮਾਰਾ। ” 
-ਸੂਹੀ ੧, ੪, ੫:੨ (729) 


“ਨਾਨਕ ਦਾਸੁ ਇਹੈ ਸੁਖੁ ਮਾਗੈ ਮੋ ਕਉ ਕਰਿ ਸੰਤਨ ਕੀ ਧੂਰੇ । ” 
-ਗਉ ੫. ਸੋਹ ੫, ੪:੨ (13) 
“ਜਿਉ ਭਾਵੈ ਤਿਉ ਰਾਖੁ ਤੂੰ ਨਾਨਕੁ ਤੇਰਾ ਦਾਸੁ । ” 
-ਸਿਰੀ ੪, ਵਾਰ ੯ਸ, ੩, ੨:੮ (86) 


“ਹਰਿ ਹਮਰਾ ਹਮ ਹਰਿ ਕੇ ਦਾਸੇ ਨਾਨਕ ਸਬਦੁ ਗੁਰੂ ਸਚੁ ਦੀਨਾ ਜੀਉ। ” 
-ਮਾਝ ੫, ੨੧, ੪:੩ (100) 


(2) ਦਾਸ/ਸੇਵਕ ਨੁੰ 


-ਬਸੰ ੫, ੬, ੧:੩ (1181) 


“ਅਗਮੁ ਅਗੋਚਰੁ ਦੇਖਿ ਦਿਖਾਏ ਨਾਨਕ ਤਾ ਕਾ ਦਾਸੋ। ? 
-ਰਾਮ ੧, ਸਿਗੋ ੫:੪ (638) 


ਦਾਹਨਹਾਰ --- ਸਾੜ ਸਕਨ ਦੇ ਸਮਰਥ 
“ਨਾਨਕ ਰਾਮ ਨਾਮੁ ਜਪਿ ਪਾਵਕੋ ਤਿਨ ਕਿਲਬਿਖ ਦਾਹਨਹਾਰ। ”” 
-ਗਉ ੫. ਛੰਤ ੩, ੧ਸ:੨ (248) 


“ਤਜਿ ਬਾਵੇ ਦਾਹਨੇ ਬਿਕਾਰਾ ਹਰਿ ਪਦੁ ਦ੍ਰਿਤੁ ਕਰਿ ਰਹੀਐ। ”? 
-ਗਉ ਕਬ, ੫੧, ੪:੧ (334) 


“ਜਿਸ ਨੋ ਤੂੰ ਅਸਥਿਰੁ ਕਰਿ ਮਾਨਹਿ ਤੇ ਪਾਹੁਨ ਦੋ ਦਾਹਾ। ” 
-ਆਸਾ ੫, ੧੨੩, ੧੯੧ (401) 


“ਬਾਰਿਜੁ ਕਰਿ ਦਾਹਿਣੈ ਸਿਧਿ ਸਨਮੁਖ ਮੁਖੁ ਜੋਵੈ । ? 





2211 


-ਸਵ ੩, ੯:੧ (1394) 


“ਫਰੀਦਾ ਲੋੜੈ ਦਾਖ ਬਿਜਊਰੀਆਂ ਕਿਕਰਿ ਬੀਜੈ ਜਟੁ। ” 
-ਸਲੋ ਫਰ, ੨੩੦੧ (1379) 


“ਸਭਾ ਕਾਲਖ ਦਾਗਾ ਦਾਗ। ” 
- ਧਨਾ ੧, ੫, ੩:੨ (662) 
“ਮਾਇਆ ਮੋਹੁ ਸਬਲੁ ਹੈ ਭਾਰੀ ਮੋਹੁ ਕਾਲਖ ਦਾਗ ਲਗੀਜੈ । ? 
- ਕਲਿ ੪, ਅਸ ੨, ੨:੧ (1324) 
(ਫਾ. ਦਾਗ਼ਲ), ਫਰੇਬ 
“ਸਭਿ ਪਵਹੁ ਸਰਨਿ ਸਤਿਗੁਰੂ ਕੀ ਬਿਨਸੈ ਦੁਖ ਦਾਗਰੁ । ? 
੍‌੍ - ਕਾਨ ੪, ੧੪:੫ (1318) 


“ਮੈਲਾ ਕਦੇ ਨ ਹੋਵਈ ਨਹ ਲਾਗੈ ਦਾਗਾ। ”” 
- ਬਿਲਾ ੫, ੩੩, ੧:੨ (808) 


“ਜਨਮ ਮਰਣ ਬਿਕਾਰ ਛੂਟੇ ਫਿਰਿ ਨ ਲਾਗੇ ਦਾਗੁ ਜੀਉ। ” (ਦੋਸ਼) 
- ਰਾਮ ੫, ਛੰਤ ੪, ੩:੫ (927) 
“ਬਾਸਨੁ ਕਾਰੋ ਪਰਸੀਐ ਤਉ ਕਛੁ ਲਾਗੈ ਦਾਗੁ । ? 
- ਸਲੋ ਕਬ, ੧੩੧੨ (1371) 
ਜਿੰਨਾਂ ਉਪਰ ਨਿਸ਼ਾਨ ਲੱਗਾ ਹੋਵੇ, ਅੰਕੇ ਹੋਏ 
“ਦਾਗ ਹੋਹਿ ਸੁ ਰਨ ਮਹਿ ਜੁਝਹਿ ਬਿਨੁ ਦਾਗੇ ਭਗਿ ਜਾਈ। ”? 
੍‌੍ - ਰਾਮ ਕਬ, ੪, ੩੧ (970) 
ਦਹੇਜ਼, ਪਿਤਾ ਵਲੋ ਵਿਆਹ ਸਮੇ' ਬੇਟੀ ਨੂੰ ਦਿੱਤਾ ਜਾਂਦਾ ਸਾਮਾਨ 
“ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ ਸੁ ਕੁੜੁ ਅਹੰਕਾਰੁ ਕਚੁ ਪਾਜੋ। ”” 
`___ = ਸਿਰੀ ੪, ਛੰਤ ੧, ੪:੫ (79) 


ਹੋਰ ਰੂਪ: 
ਦਾਜੋ - 
“ਹਰਿ ਪੁਭ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ। ”” 
- ਸਿਰੀ ੪, ਛੰਤ ੧, ੪:੬ (79) 


“ਜੇਤਾ ਉਡਹਿ ਦੁਖ ਘਣੇ ਨਿਤ ਦਾਝਹਿ ਤੈ ਬਿਲਲਾਹਿ। ” 
- ਸਿਰੀ ੩, ਅਸ ੨੦, ੨:੨ (66) 


“ਕਬੀਰ ਦਾਵੈ ਦਾਝਨੁ ਹੋਤੁ ਹੈ ਨਿਰਦਾਵੈ ਰਹੈ ਨਿਸੰਕ। ? 





ਨ 


- ਸਲੋ ਕਬ, ੧੬੯੧ (1373) 


ਸੜ 
“ਦਾਝਿ ਗਏ ਤ੍ਰਿਣ ਪਾਪ ਸੁਮੇਰ। ” 


- ਰਾਮ ੫, ੫੧, ੨੧ (899) 
ਹੋਰ ਰੂਪ: 


ਦਾਝ - 
“ਪ੍ਰ ਣਵਤਿ ਨਾਨਕੁ ਨਾਗੀ ਦਾਂਝੈ ਫਿਰਿ ਪਾਛੈ ਪਛੁਤਾਣੀਤਾ। ” (ਸੜਦੀ ਹੈ) 
- ਗਉ ੧, ੧੫, ੪:੨ (156) 
(1) (ਫਾ. ਦਾਨਹ) ਦਾਨਾ, ਸਿਆਣਾ 
“ਤੂ ਸਾਹਿਬੁ ਅਗਮ ਦਇਆਲੁ ਹੈ ਵਡ ਦਾਤਾ ਦਾਣਾ। ” 
- ਗਉਂ ੪, ਵਾਰਾ ੧੦:੧ (305) 
(2) ਕਣ, ਭਾਵ ਅਨਾਜ 
“ਸਉ ਮਣੁ ਹਸਤੀ ਘਿਉ ਗੁੜੁ ਖਾਵੈ ਪੰਜਿ ਸੈ ਦਾਣਾ ਖਾਇ। ”” (ਭਾਵ ਅਨਾਜ) 
- ਮਲਾ ੧, ਵਾਰ ੧੯ਸ, ੧, ੨:੧ (1286) 


ਦੇਣ ਵਾਲਾ, ਦਾਤਾ 
“ਤਿਸੁ ਆਗੈ ਜਨ ਕਰਿ ਬੇਨੰਤੀ ਜੋ ਸਰਬ ਸੁਖਾ ਕਾ ਦਾਣੀ ਹੇ। ? 
- ਮਾਰੂ ੪, ਸੋਲਾ ੨, ੪:੩ (1070) 


(1) ਦਾਣਾ, ਕਣ, ਬੀਜ 
“ਪਹਿਲਾ ਧਰਤੀ ਸਾਧਿ ਕੈ ਸਚੁ ਨਾਮੁ ਦੇ ਦਾਣੁ । ? 
- ਸਿਰੀ ੧, ੧੩, ੨੨ (19) 
(2) ਦਾਨ 
“ਆਪੇ ਭਗਤਿ ਭੰਡਾਰ ਹੈ ਪਿਆਰਾ ਆਪੇ ਦੇਵੈ ਦਾਣੁ । ” 
- ਸੋਰ ੪, ੫, ੩੧ (606) 


(1) ਕਣ, ਦਾਨੇ, ਅਨਾਜ, ਵੇਖੋ “ਦਾਣਾ” 
“ਖਸਮੈ ਨਦਰੀ ਕੀੜਾ ਆਵੈ ਕੇਤੇ ਚੁਗੈ ਦਾਣੇ । ” 
- ਆਸਾ ੧, ੩੯, ੩੨ (360) 
(2) (ਫਾ. ਦਾਨਾ ਸਿਆਣਾ), ਸਮਝਦਾਰ 
“ਜਿਨ ਗੁਰਮੁਖਿ ਹਰਿ ਆਰਾਧਿਆ ਸੇ ਸਾਹ ਵਡ ਦਾਣੇ। ” 
- ਤਿਲੰ ੪, ਅਸ ੨, ੨੦੧ (726) 
ਦਾਤਰੀ, ਖੇਤ ਵਿਚੋ ਅਨਾਜ ਵੱਢਣ ਵਾਲਾ ਦੰਦੇਦਾਰ ਸੰਦ 
“ਲੈ ਲੈ ਦਾਤ ਪਹੁਤਿਆ ਲਾਵੇ ਕਰਿ ਤਈਆਰੁ । ? 
- ਸਿਰੀ ੫, ੭੪, ੨੧੨ (43) 
(1) ਹੇ ਦਾਤੇ, ਦਾਤ ਦੇਣ ਵਾਲੇ 
“ਪ੍ਰਭ ਦਾਤਉ ਦਾਤਾਰ ਪਰ੍ਹਿਉ ਜਾਚਕੁ ਇਕੁ ਸਰਨਾ। ”” 
- ਸਮੁ ੫, ੯੯੧ (1387) 
(2) ਦਾਤਾ 





2213 


“ਅਗਹ ਗਹਣੁ ਭੂਮੁ ਭਾਂਤਿ ਦਹਣੁ ਸੀਤਲ ਸੁਖ ਦਾਤਉ । ” 
- ਸਵ ੪, ਕਲ ੫:੩ (1407) 


““ਸੁਖੀਅਨ ਮਹਿ ਸੁਖੀਆ ਤੂੰ ਕਹੀਅਹਿ ਦਾਤਨ ਸਿਰਿ ਦਾਤਾ। ” 
- ਗੂਜ ੫, ਅਸ ੧, ੨੨੧ (507) 


ਦਾਤ ਬਖਸ਼ਿਸ਼ 
“ਏਹਾ ਪਾਈ ਮੂ ਦਾਤੜੀ ਨਿਤ ਹਿਰਦੈ ਰਖਾ ਸਮਾਲਿ। ” 
- ਸੂਹੀ ੫, ਅਸ ੪, ੩:੨ (761) 


“ਸਭਨਾ ਜੀਆ ਕੀ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ। ”” 
- ਜਪੁ ੧, ੫:੧੧ (2) 
“ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧੁ ਬਿਨੁ ਅਵਰੁ ਨ ਜਾਣਾ। ”” 
੍‌੍ - ਆਸਾ ੪, ਸੁਪੁ ੧, ੨:੩ (11) 


ਦਾਤਾ, ਦਾਨ ਦੇਣ ਵਾਲਾ 
““ਬਿਸਰੁ ਨਹੀ ਇਕੁ ਤਿਲੁ ਦਾਤਾਰ । ” 

- ਗਉਂ ੫, ੧੬੨, ੪:੧ (198) 
ਹੋਰ ਰੂਪ: 
ਦਾਤਾਰਹ - 
“ਪਾਰਬ੍ਹਮ ਪੁਰਖ ਦਾਤਾਰਹ ਨਾਨਕ ਗੁਰ ਸੇਵਾ ਕਿੰਨ ਲਭੁਤੇ । ” 

- ਸਸ ੫, ੨੦੪੪ (1355) 

ਦਾਤਾਰਾ - 
“ਸਭਿ ਜੀਅ ਤੁਮਾਰੇ ਤੂੰ ਜੀਆ ਕਾ ਦਾਤਾਰਾ। ” (ਦੇਣ ਵਾਲਾ) 

- ਆਸਾ ੪, ਸੁਖ ੧, ੧:੩ (10) 
ਦਾਤਾਰਿ - 
“ਅਰਦਾਸਿ ਸੁਣੀ ਦਾਤਾਰਿ ਪੁਭਿ ਹੋਏ ਕਿਰਪਾਲ। ? (ਦਾਤੇ ਨੇ) 

- ਬਿਲਾ ੫, ੭੩, ੧:੧ (818) 


ਦਾਤਾਰੁ - 
“ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ । ? 


- ਜਪੁ ੧, ੪੨ (2) 
ਦਾਤਾਰੇ - 
“ਕਾਮਿ ਕ੍ਰੋਧਿ ਲੋਭ ਮੋਹਿ ਮਨੁ ਲੀਨੋ ਨਿਰਗੁਣ ਕੇ ਦਾਤਾਰੇ । ” (ਹੇ ਦਾਤੇ) 
- ਗਉਂ ੫, ੧੩੮", ੪:੧ (210) 
“ਹਮ ਅਵਗਨ ਕਰਹ ਅਸੰਖ ਨੀਤਿ ਤੁਮੁ ਨਿਰਗੁਨ ਦਾਤਾਰੇ। ” (ਕਰਤੇ) 
-- ਬਿਲਾ ੫, ੩੪, ੨:੧ (809) 


(1) ਦਿਤੀ ਹੋਈ ਵਸਤੂ/ਪਦਾਰਥ 
“ਗਾਵੈ ਕੋ ਦਾਤਿ ਜਾਣੈ ਨੀਸਾਣੁ । ? 
- ਜਪੁ ੧, ੩੦੨ (1) 





2214 


“ਸਚੇ ਸਚੀ ਦਾਤਿ ਦੇਹਿ ਦਇਆਲੁ ਹੈ । ” 
- ਆਸਾ ੧, ਅਸ ੨੧, ੭੧ (422) 
“ਦਾਤਿ ਪਿਆਰੀ ਵਿਸਰਿਆ ਦਾਤਾਰਾ। ” 
- ਧਨਾ ੫, ੨੨, ੨੪੩ (676) 
“ਗੁਰ ਕੀ ਦਾਤਿ ਸਦਾ ਮਨ ਅੰਤਰਿ ਬਾਣੀ ਸਬਦਿ ਵਜਾਈ ਹੇ। ” (ਉਪਦੇਸ਼ ਰੂਪੀ 
ਦਾਤ) 
- ਮਾਰੂ ੩, ਸੋਲਾ ੧, ੧੪:੩ (1044) 
(2) ਦਾਨ, ਬਖਸ਼ਿਸ਼ 
“ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ । ? 
- ਜਪੁ ੧, ੪੨ (2) 
“ਨਾਨਕ ਨਦਰੀ ਕਰਮੀ ਦਾਤਿ। ” 
- ਜਪੁ ੧, ੨੪੧੧੬ (5) 
“ਏਹਿ ਭਿ ਦਾਤਿ ਤੇਰੀ ਦਾਤਾਰ । ” 
- ਜਪੁ ੧, ੨੫੧੯ (5) 
“ਦਾਤਿ ਕਰਹੁ ਮੇਰਾ ਦਾਤਾਰਾ ਜੀਅ ਜੰਤ ਸਭਿ ਧ੍ਰਾਪੇ ਜੀਉ। ”? 
- ਮਾਝ ੫, ੩੪, ੨੧੩ (104) 
“ਸਭਨਾ ਦਾਤਾ ਏਕੁ ਤੂੰ ਮਾਣਸਿ ਦਾਤਿ ਨ ਹੋਇ।” 
੍‌੍ - ਸੋਰ ੧, ੧, ੨੨ (595) 
(ਕੇਵਲ ਮਹਾਨਕੋਸ਼ ਇਥੇ “ਦਾਤਿ” ਦੇ ਅਰਥ “ਦਾਤਾ” ਕਰਦਾ ਹੈ) 
(3) ਦਾਨ ਦੇਣ ਯੋਗ ਵਸਤੁ 


“ਦੇਵਣ ਵਾਲੇ ਕੈ ਹਥਿ ਦਾਤਿ ਹੈ ਗੁਰੂ ਦੁਆਰੈ ਪਾਇ।” 

- ਸਿਰੀ ੩, ੫੦, ੩੨ (33) 
(4) ਦਾਨ, ਖੈਰਾਇਤ ਵਜੋ ਅਥਵਾ ਪੁੰਨ ਵਜੋ ਕੁਝ ਦੇਣਾ 
“ਪੁਰਬੀ ਨਾਵੈ ਵਰਨਾਂ ਕੀ ਦਾਤਿ। ”! (ਵਰਣਾਂ ਅਨੁਸਾਰ ਜੋ ਦਾਨ ਲਿਖਿਆ ਹੈ, ਉਹ 
ਵਿੱਧੀ ਅਨੁਸਾਰ ਕਰੇ) 


- ਬਸੰ ੧, ੩, ੨:੩ (1169) 
ਦਾਤਿਆ ---- ਦਾਤ/ਦਾਨ ਦੇਣ ਵਾਲੇ, ਦਾਤਾ ਦਾ ਬਹੁ ਵਚਨ 
“ਹਰਿ ਇਕੋ ਮੇਰਾ ਦਾਤਾਰੁ ਹੈ ਸਿਰਿ ਦਾਤਿਆ ਜਗ ਹਥੁ । ” 
- ਰਾਮ ੫. ਵਾਰ ੫ਸ, ੫, ੧:੬ (958) 
(1) “ਦਾਤ ` ਦਾ ਬਹੁ ਵਚਨ 
“ਤਾ ਮੁਖੁ ਹੋਵੈ ਉਜਲਾ ਲਖ ਦਾਤੀ ਇਕ ਦਾਤਿ। ” 
- ਸਿਰੀ ੧, ੫, ੩:੨ (16) 
“ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ। ” (ਦਾਤਾਂ) 
- ਸਿਰੀ ੪, ਵਾਰ ੨ਸ, ੧, ੧੧ (83) 
“ਹਰਿ ਜੀਉ ਤੇਰੀ ਦਾਤੀ ਰਾਜਾ। ” (ਦਾਤਾਂ ਨਾਲ) 
- ਸੋਰ ੫, ੧, ੧":੧ (608) 
ਹੋਰ ਰੂਪ: 
ਦਾਤ - 





4 ਮਿ 


“ਨ ਭੀਜੈ ਦਾਤ) ਕੀਤੈ ਪੁੰਨਿ । ” 
- ਸਾਰ ੪, ਵਾਰ ੧ਸ, ੧, ੨੬ (1237) 
(2) ਦੇਣ ਵਾਲੀ 
“ਹਰਿ ਕੀ ਭਗਤਿ ਫਲ ਦਾਤੀ। ” 
- ਸੋਚ ੫, ੮੧, ੧":੧ (629) 


(1) ਦੇਣ ਵਾਲੇ, ਦਾਨੀ ਪੁਰਸ਼ 
“ਇਕਿ ਦਾਤੇ ਇਕ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ। ”” 
- ਆਸਾਂ ੪, ਸੋਪੁ ੧, ੨:੨ (11) 
“ਰਾਮ ਤੁਮ ਆਪੇ ਆਪਿ ਆਪਿ ਪਰ੍ਭੁ ਠਾਕੁਰ ਤੁਮ ਜੇਵਡ ਅਵਰੁ ਨ ਦਾਤੇ । ”” 
- ਗਉਂ ੪, ੫੪, ੪:੧ (169) 
“ਹਰਿ ਸਿਮਰਨਿ ਭਏ ਸਿਧ ਜਤੀ ਦਾਤੇ । ” 
- ਗਉ ੫. ਸੁਖ ੧, ੮:੩ (263) 
(2) ਦੇਣ ਵਾਲੇ ਭਾਵ ਪ੍ਰਭੂ 
“ਤੇਰੇ ਦਾਨੈ ਕੀਮਤਿ ਨਾ ਪਵੈ ਤਿਸੁ ਦਾਤੇ ਕਵਣੁ ਸੁਮਾਰੁ । ? 
- ਗਉ ੧, ਸੋਹ ੧, ੨੨ (12) 
“ਨਿਬਾਹਿ ਲੇਹੁ ਮੋ ਕਉ ਪੁਰਖ ਬਿਧਾਤੇ ਓੜਿ ਪਹੁਚਾਵਹੁ ਦਾਤੇ। ” (ਹੇ ਦਾਤੇ) 
- ਗਉ ੫, ੧੩੫”, ੧":੧ (209) 
(3) ਦਾਤ, ਬਖਸ਼ਿਸ਼ 
“ਨਾਨਕ ਹਰਿ ਗੁਰ ਕੀਨੀ ਦਾਤੇ । ” 
- ਗਉ ੫. ਬਾਅ ੪੪:੮ (259) 
“ਪ੍ਰਭੁ ਸੁਘਰੁ ਸਰੂਪੁ ਸੁਜਾਨੁ ਸੁਆਮੀ ਤਾ ਕੀ ਮਿਟੈ ਨ ਦਾਤੇ। ” 
- ਆਸਾ ੫, ਛੰਤ ੩, ੨:੫ (454) 


“ਕਵਨ ਉਪਮਾ ਕਹਉ ਏਕ ਮੁਖ ਨਿਰਗੁਣ ਕੇ ਦਾਤੇਰੈ । ”” 
- ਸਾਰ ੫. ੫੦, ੨੯੧ (1214) 


“ਹਰਿ ਦਾਤੈ ਹਰਿ ਨਾਮੁ ਜਪਾਇਆ ਨਾਨਕੁ ਪੈਨਾਇਆ। ”? 
- ਸਿਰੀ ੪, ਵਾਰ ੨੧੫ (91) 


ਹੋਰ ਰੂਪ: 
ਦਾਤੋ - 
“ਸਾਸ ਗ੍ਰਾਸ ਕੋ ਦਾਤੋ ਠਾਕੁਰੁ ਸੋ ਕਿਉ ਮਨਹੁ ਬਿਸਾਰਿਓ ਰੇ। ” (ਦਾਤੇ) 
- ਗਉਂ ਕਬ, ੫੬, ੧":੧ (335) 


_ਦਾਤੌ - 
“ਤੂ ਦਾਤੌ ਹਮ ਜਾਚਿਕਾ ਹਰਿ ਦਰਸਨੁ ਦੀਜੈ। ” (ਦਾਤਾ) 
- ਆਸਾ ੧, ਅਸ ੧੫. ੧":੧ (419) 





2216 


- ਮਾਰੂ ੧, ੪, ੧":੧ (990) 


- ਬਸੰ ੧, ਅਸ ੨, ੩੧ (1188) 


“ਸਚੈ ਸਰਮੈ ਬਾਹਰੇ ਅਗੈ ਲਹਹਿ ਨ ਦਾਦਿ। ” 
- ਸਾਰ ੪, ਵਾਰ ੨੦ਸ, ੧, ੧੩ (1245) 
(ਫਾ. ਹਾਹ, “ਦਾਦ ) ਇਨਸਾਫ਼ 
“ਦਾਦੀ ਦਾਦਿ ਨ ਪਹੁਚਨਹਾਰਾ ਚੂਪੀ ਨਿਰਨਉ ਪਾਇਆ ਰੇ। ” 
- ਆਸਾ ੫, ੪੪, ੩੧ (381) 


“ਦਾਦੀ ਦਾਦਿ ਨ ਪਹੁਚਨਹਾਰਾ ਚੂਪੀ ਨਿਰਨਉ ਪਾਇਆ ਰੇ। ” 
- ਆਸਾ ੫, ੪੪, ੩੧ (381) 


ਡੱਡੂ, ਵੇਖੋ “ਦਾਦਰ” 
“ਜਿਉ ਭਏ ਦਾਦੁਰ ਪਾਨੀ ਮਾਹੀ। ” 


- ਗਉਂ ਕਬ, ੫, ੧:੨ (324) 


(1) ਇਨਸਾਫ 
“ਨ ਦਾਦੇ ਦਿਹੰਦ ਆਦਮੀ। ”? 
- ਮਾਝ ੧, ਵਾਰ ੧੩ਸ, ੧, ੩੧੧ (144) 
(2) ਪਿਤਾ ਦਾ ਪਿਤਾ 
“ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ। ” 
- ਗਉ ੫, ੧੦੦, ੧:੧ (186) 


“ਜਮਕਾਲਿ ਬਾਧਾ ਤ੍ਰਿਸ਼ਨਾ ਦਾਧਾ ਬਿਨੁ ਗੁਰ ਕਵਣੁ ਛਡਾਏ । ” 
- ਸ਼ੂਹੀ ੩, ਅਸ ੧, ੪:੪ (753) 
ਹੋਰ ਰੂਪ: 
ਦਾਧੀ - 
“ਸਭਿ ਸਹੀਆ ਸਹੁ ਰਾਵਣਿ ਗਈਆ ਹਉ ਦਾਧੀ ਕੈ ਦਰਿ ਜਾਵਾ। ” (ਸੜੀ ਹੋਈ) 
- ਵਡ ੧, ੩, ੧:੯ (558) 
“ਤ੍ਰਿਸ਼ਨਾ ਦਾਧੀ ਜਲਿ ਮੁਈ ਜਲਿ ਜਲਿ ਕਰੇ ਪੁਕਾਰ। ” 
- ਵਡ ੪, ਵਾਰ ੬ਸ, ੩. ੧:੧ (588) 


“ਦਾਧੀਲੇ ਲੰਕਾ ਗੜੁ ਉਪਾੜੀਲੇ ਰਾਵਣ ਬਣੁ ਸਲਿ ਬਿਸਲਿ ਆਣਿ ਤੋਖੀਲੇ ਹਰੀ। ” 
- ਧਨਾਂ ਤ੍ਰਿਲੋ, ੧, ੫:੧ (695) 





ਵੀ 


“ਸੁਰਿ ਨਰ ਦਾਧੇ ਲਾਗੀ ਆਗਿ। ? (ਸੜ ਰਹੇ ਹਨ) 
- ਗਉ ਕਬ, ੨੪, ੨:੧ (328) 
“ਦੀਸਹਿ ਦਾਧੇ ਕਾਨ ਜਿਉ ਜਿਨੁ ਮਨਿ ਨਾਹੀ ਨਾਉ। ” 
- ਸਲੋ ਕਬ, ੪:੨ (1364) 


(1) ਖਥੈਰਾਤ, ਪੁੰਨ ਰੂਪ ਵਿਚ, ਤਰਸ ਕਰਕੇ ਦਿਤੀ ਵਸਤੂ 
“ਪੁੰਨ ਦਾਨ ਚੰਗਿਆਈਆ ਬਿਨੁ ਸਾਚੇ ਕਿਆ ਤਾਸੁ । ? 
- ਸਿਰੀ ੧, ਅਸ ੬, ੧੨ (56) 
“ਲਾਗਿ ਪਰੇ ਤੇਰੇ ਦਾਨ ਸਿਉ ਨਹ ਚਿਤਿ ਖਸਮਾਰੇ। ? (ਦਾਤਾਂ) 
- ਬਿਲਾ ੫, ੩੪, ੩:੨ (809) 
ਹੋਰ ਰੂਪ: 
ਦਾਨੰ - 
“ਭਗਤੁੰ ਭਗਤਿ ਦਾਨ ਰਾਮ ਨਾਮ ਗੁਣ ਕੀਰਤਨਹ। ”? 
- ਸਸ ੫, ੨੦੪੩ (1355) 
(2) ਟੈਕਸ 
“ਹਉਮੈ ਡੰਨੁ ਸਹੈ ਰਾਜਾ ਮੰਗੈ ਦਾਨ। ”” 
- ਆਸਾ ੧, ਅਸ ੧੦, ੪:੨ (416) 


(3) ਡੰਨ 
“ਸਹੰਸਰ ਦਾਨ ਦੇ ਇੰਦੂ ਰੋਆਇਆ। ” 


- ਰਾਮ ੩, ਵਾਰ ੧੪ਸ, ੧, ੧:੧ (953) 
(ਮਹਾਨਕੋਸ਼ ਇਥੇ ਅਰਥ “ਯਗਯ?” ਕਰਦਾ ਹੈ) 
- ਧਨਾ ੧, ੭, ੪:੧ (662) 


“ਦਾਨਹੁ ਤੈ ਇਸਨਾਨਹੁ ਵੰਜੇ ਭਸੁ ਪਈ ਸਿਰਿ ਖੁਥੈ । ” 
- ਮਾਝ ੧, ਵਾਰ ੨੬ਸ, ੧, ੧:੧੩ (150) 


- ਜਪੁ ੧, ੨੬:੧੭ (6) 


- ਮਾਝ ੧, ਵਾਰ ੧੩ਸ, ੧, ੨੧ (143) 


(1) (ਫਾ. ਦਾਨਾ) ਗਿਆਨਵਾਨ, ਜਾਣਨ ਵਾਲਾ, ਸਿਆਣਾ, ਸੂਝਵਾਣ 
“ਤੂੰ ਦਰੀਆਉ ਦਾਨਾ ਬੀਨਾ ਮੈ ਮਛੁਲੀ ਕੈਸੇ ਅੰਤੁ ਲਹਾ। ” 





2218 


- ਸਿਰੀ ੧, ੩੧, ੧੧ (25) 


- ਬਿਹਾ ੪, ਵਾਰ ੧੯:੧ (556) 
(2) ਖੈਰਾਤ ਵਿਚ ਪੁੰਨ ਅਰਥ ਦਿਤੇ ਜਾਣ ਵਾਲਾ ਪਦਾਰਥ, ਦਾਨ 
“ਪਤਿ ਕੇ ਸਾਦ ਖਾਦਾ ਲਹੈ ਦਾਨਾ ਕੈ ਸਿਰਿ ਦਾਨੁ । ? 
- ਮਾਝ ੧, ਵਾਰ ੨੦ਸ, ੧, ੧੩ (147) 
“ਛੁਰੀ ਕਾਢਿ ਲੇਵੈ ਹਥਿ ਦਾਨਾ। ”? 
- ਗਉਂ ੫, ੧੦੭", ੨:੨ (201) 
“ਗੁਰ ਕਾ ਸੇਵਕੁ ਸਾਧਸੰਗੁ ਪਾਏ ਗੁਰੁ ਕਰਦਾ ਨਿਤ ਜੀਅ ਦਾਨਾ ਹੇ। ”” 
- ਮਾਰੂ ੫, ਸੋਲਾ ੪, ੩:੩ (1075) 


(3) ਅਨਾਜ 
“ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ। ” 


- ਬਿਲਾ ੫, ੪੪, ੨੧ (811) 
(4) ਦਾਤਾ, ਦਾਨੀ, ਦਾਨ ਦੇਣ ਵਾਲਾ 
“ਦਾਨਾ ਤੂ ਬੀਨਾ ਤੁਹੀ ਦਾਨਾ ਕੈ ਸਿਰਿ ਦਾਨੁ। ” (ਦਾਤਿਆਂ ਦਾ ਦਾਤਾ) 

- ਰਾਮ ੧, ਓਅੰ ੩੫:੩ (934) 
(ਪਹਿਲੇ “ਦਾਨਾਂ! ਦਾ ਅਰਥ ਜਾਣਨ ਵਾਲਾ ਹੈ) 


(1) ਦਾਨ ਵਿਚ 
“ਨਾਨਕ ਨਦਰੀ ਬਾਹਰੇ ਰਾਚਹਿ ਦਾਨਿ ਨ ਨਾਇ। ” 

- ਸਿਰੀ ੧, ੪, ੪੩ (15) 
“ਤੂ ਪ੍ਰਭ ਦਾਤਾ ਦਾਨਿ ਮਤਿ ਪੂਰਾ ਹਮ ਥਾਰੇ ਭੇਖਾਰੀ ਜੀਉ। ” (ਦਾਨ ਵਿਚ, ਦਾਨ 
ਕਰਕੇ) 


- ਸੋਰ ੧, ੮, ੧੧ (597) 
(2) ਦਾਨ, ਖੈਰਾਤ 
“ਕਰੁ ਧਰਿ ਮਸਤਕਿ ਥਾਪਿਆ ਨਾਮੁ ਦੀਨੋ ਦਾਨਿ। ? 
- ਬਿਲਾ ੫, ੬੬, ੧:੧ (817) 
(3) ਦਾਨੀ 
“ਦਾਨਿ ਬਡੋ ਅਤਿਵੰਤੁ ਮਹਾ ਬਲਿ ਸੇਵਕਿ ਦਾਸਿ ਕਹਿਓ ਇਹੁ ਤਥੁ । ? 
- ਸਵ ੪, ਮਥੁ ੭:੩ (1404) 
(1) ਦਾਨ ਕਰਤਾ 
“ਉਰਵਾਰਿ ਪਾਰਿ ਸਭ ਏਕੋ ਦਾਨੀ। ” 
- ਗਉ ਕਬ, ੬੧, ੪:੨ (337) 
(2) ਜਾਣੀ 
“ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲ ਦਾਨੀ । ” 
ਨਾ ਵਿੱਥ, ਵੀ ਐੀਤਿਐ (7011 


ਦਾਨੀਆ ---- ਜਾਣਨ ਵਾਲਾ, ਗਿਆਤਾ 





ਆਓ 


“ਉਰਵਾਰ ਪਾਰ ਕੇ ਦਾਨੀਆ ਲਿਖਿ ਲੇਹੁ ਆਲ ਪਤਾਲੂ। ”” 
- ਗਉ ਰਵਿ, ੧, ੩:੧ (346) 


(1) ਖੈਰਾਤ, ਪੁੰਨ ਅਰਥ ਦਿੱਤਾ ਪਦਾਰਥ 
“ਨਾਮੁ ਦਾਨੁ ਇਸਨਾਨੁ ਦਿੜਾਇਆ। ” 
- ਸਿਰੀ ੫, ਅਸ ੨੯, ੧੧੨ (74) 
(2) ਡੰਨ, ਲੁੱਟ ਦਾ ਮਾਲ 
“ਪੰਚ ਤਤੁ ਮਿਲਿ ਦਾਨੁ ਨਿਬੇਰਹਿ ਟਾਂਡਾ ਉਤਰਿਓ ਪਾਰਾ। ? 
- ਗਉ ਕਬ, ੪੯, ੨:੨ (333) 
“ਜਗਤ ਪਾਸ ਤੇ ਲੇਤੇ ਦਾਨੁ । 
ਗੋਬਿਦ ਭਗਤ ਕਉ ਕਰਹਿ ਸਲਾਮੁ । ” (ਖਿਰਾਜ, ਡੰਨ) 
- ਗੋਂਡ ੫, ੧੧, ੨, ੧੨ (865) 
(3) ਦਾਨ ਦੇਣ ਵਾਲਾ, ਦਾਨੀ, ਦਾਤਾ 
“ਦਾਨਾ ਤੂ ਬੀਨਾ ਤੁਹੀ ਦਾਨਾ ਕੈ ਸਿਰਿ ਦਾਨੁ। ” (ਦਾਤਿਆਂ ਦਾ ਦਾਤਾ) 
- ਰਾਮ ੧, ਓਅੰ ੩੫:੩ (934) 


- ਗੋਂਡ ਨਾਮ, ੧, ੧੨ (873) 
“ਭੇਖੀ ਹਾਥ ਨ ਲਭਈ ਤੀਰਥਿ ਨਹੀ ਦਾਨੇ। ” (ਦਾਨ ਕੀਤਿਆਂ) 
- ਮਾਰੂ ੧, ਅਸ ੬, ੮:੧ (1012) 


“ਜੋਗੇਨ ਕਿੰ ਜਗੇਨ ਕਿੰ ਦਾਨੇਨ ਕਿੰ ਤਪਸਾ। ” 


- ਗੂਜ ਜੈਦੇ, ੧, ੪੨ (526) 


“ਤੇਰੇ ਦਾਨੈ ਕੀਮਤਿ ਨ ਪਵੈ ਤਿਸੁ ਦਾਤੇ ਕਵਣੁ ਸੁਮਾਰੁ । ” 
- ਗਉ ੧, ਸੋਹ ੧, ੨੨ (12) 


(1) ਦਾਨ (ਅਨਾਜ ਦਾ) 
“ਜੈਸੋ ਦਾਨੋ ਚਕੀ ਦਰਾਹਿ। ”” 

- ਮਾਲੀ ੫, ੩, ੩:੪ (987) 
(2) ਦਾਨ 
“ਦੇਵੈ ਸਚੁ ਦਾਨੋ ਸੋ ਪਰਵਾਨੋ ਸਦ ਦਾਤਾ ਵਡ ਦਾਣਾ। ”” 

- ਤੁਖਾ ੧, ਛੰਤ ੫, ੪:੩ (1112) 

(ਅ. ਦਾਮ) ਕੌਡੀ, ਪੈਸੇ 
“ਜਲ ਬਿਨੁ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ। (ਧਨ, ਮਾਲ, ਮਹਾਨਕੋਸ਼) 

- ਮਾਝ ੫, ਬਾਰਾ ੧:੪ (133) 


“ਦਰ ਦਿਸ ਛਤ੍ਹ ਮੇਘ ਘਟਾ ਘਟ ਦਾਮਨਿ ਚਮਕਿ ਡਰਾਇਓ। ”” 





2220 


- ਸੋਰ ੫, ੬੧, ੧:੧ (624) 
ਹੋਰ ਰੂਪ: 
ਦਾਮਨੀ - 
“'ਦਾਮਨੀ ਚਮਤਕਾਰ ਤਿਉ ਵਰਤਾਰਾ ਜਗ ਖੇ । ” 

- ਗਉਂ ੫. ਵਾਰ ੪ਸ, ੫, ੨:੧ (319) 

ਪੈਸੇ, ਧਨ 
“ਕਰਿ ਕਰਿ ਅਨਰਥ ਬਿਹਾਝੀ ਸੰਪੈ ਸੁਇਨਾ ਰੂਪਾ ਦਾਮਾ। ” 

- ਗੂਜ ੫, ੮, ੩:੧ (497) 


“ਕਾਮਿ ਦਾਮਿ ਚਿਤੁ ਪਰ ਵਸਿ ਸੇਈ। ? (ਪੈਸਿਆਂ ਲਈ) 
- ਗਉਂ ੧, ਅਸ ੧੧, ੬:੨ (226) 


“ਫਿਰਹਿ ਗੁਮਾਨੀ ਜਗ ਮਹਿ ਕਿਆ ਗਰਬਹਿ ਦਾਮੀ। ” 
- ਮਾਰੂ ੫, ਵਾਰ ੧੪:੪ (1099) 


ਪੈਸਾ, ਧਨ 
“ਏਕਹਿ ਸੁਪਨੈ ਦਾਮੁ ਨ ਛਡਹੈ । ”” 
- ਮਾਰੂ ੫, ੧੮, ੨:੨ (1004) 
“ਦਾਮ” (ਰਸੀ) ਬੰਨ੍ਹੀ ਹੋਵੇ ਜਿਸ ਦੇ “ਉਦਰ” (ਪੇਟ) ਦੁਆਲੇ, ਕ੍ਰਿਸ਼ਨ ਜੀ ਭਾਵ ਪ੍ਰਭੂ 
“ਗੋਪਾਲ ਦਾਮੋਦਰ ਦੀਨ ਦਇਆਲ। ” 
- ਗਉਂ ੫. ਸੁਖ ੨੪, ੨੭ (295) 


ਹੋਰ ਰੂਪ: 


ਦਾਮੋਦਰਹ - 
“ਸਰਬ ਭੂਤ ਦਯਾਲ ਅਚੁਤ ਦੀਨ ਬਾਂਧਵ ਦਾਮੋਦਰਹ। ” (ਪ੍ਰਭੂ) 
- ਸਸ ੫, ੨੧੩ (1356) 


<ਕ 


ਦਾਮੋਦਰੁ - 
“ਸਿਮਰਿ ਮਨਾ ਦਾਮੋਦਰੁ ਦੁਖ ਹਰੁ ਭੈ ਭੰਜਨ ਹਰਿ ਰਾਇਆ। ” 
- ਗਉ ੫. ਛੰਤ ੩, ੨:੧ (248) 


ਦੇਣ ਵਾਲਾ 
“ਫੁਨਿ ਦੁਖਨਿ ਨਾਮੁ ਸੁਖ ਦਾਯਕੁ ਸੂਰਉ ਜੋ ਧਰਤ ਧਿਆਨੁ ਬਸਤ ਤਿਹ ਨੇਰੇ । ” 
- ਸਵ ੪, ਕਲ ੯:੩ (1400) 


(ਫਾ. ਦਾਰਦ) ਰਖਦਾ ਹੈ 
“ਆਖਿਰ ਬਿਅਫਤਮ ਕਸ ਨ ਦਾਰਦ ਚੂੰ ਸਵਦ ਤਕਬੀਰ । ” 
- ਤਿਲੰ ੧, ੧, ੨੨ (721) 





2221 


“ਦਾਰਨ ਦੁਖ ਦੁਤਰ ਸੰਸਾਰੁ । ” 
- ਗਉਂ ੫, ੧੬੬, ੩:੧ (199) 


“ਸੁਤ ਦਾਰਾ ਬਨਿਤਾ ਅਨੇਕ ਬਹੁਤੁ ਰੰਗ ਅਰੁ ਵੇਸ । ” 
- ਸਿਰੀ ੫, ੮੫, ੧੨ (47) 


“ਦੁਖ ਦਾਰਿਦ ਅਪਵਿਤ੍ਤਾ ਨਾਸਹਿ ਨਾਮ ਅਧਾਰ। ” 
- ਗਉ ੫. ਥਿਤੀ ੪:੬ (297) 
ਹੋਰ ਰੂਪ: 
ਦਾਰਿਦੁ - 
“ਦਾਰਿਦੁ ਦੇਖਿ ਸਭ ਕੋ ਹਸੈ ਐਸੀ ਦਸਾ ਹਮਾਰੀ। ? 
- ਬਿਲਾ ਰਵਿ, ੧, ੧:੧ (858) 
ਦਾਰਿਦੂ - ਗਰੀਬੀ, ਨਿਰਧਨਤਾ 
“ਦੂਖ ਭੂਖ ਦਾਰਿਦ੍ਰ ਨਾਠੇ ਪ੍ਰਗਟੁ ਮਗੁ ਦਿਖਾਇਆ। ”” 
- ਆਸਾ ੫, ਛੰਤ ੯, ੪:੩ (459) 
ਹੋਰ ਰੂਪ: 
ਦਾਰਿਢੁੰ - 
“ਘੋਰ ਦੁਖ੍ਰੰ ਅਨਿਤ ਹਤ੍ਹੰ ਜਨਮ ਦਾਰਿਦੂੰ ਮਹਾ ਬਿਖ੍ਹਾਦੰ। ” 
- ਸਸ ੫, ੧੮੧ (1355) 


ਦਾਰਿਦੂ - 
“ਤਿਸੁ ਭੇਟੇ ਦਾਰਿਦੂ ਨ ਚੰਪੈ। ” 


- ਸਵ ੪, ਕਲ ੧:੭ (1396) 


ਕਠਿਨ, ਅਸਹਿ 
“ਮਾਧਉ ਦਾਰੁਨ ਦੁਖੁ ਸਹਿਓ ਨ ਜਾਇ।” 
- ਬਸੰ ਕਬ, ੫, ੧":੧ (1194) 


(1) (ਫਾ. ਦਾਰੂ) ਦਵਾ, ਔਖਧੀ 
“ਰੋਗੁ ਦਾਰੂ ਦੋਵੈ ਬੁਝੈ ਤਾ ਵੈਦੁ ਸੁਜਾਣੁ । ” 
੍‌੍ - ਮਾਝ ੧, ਵਾਰ ੨੨ਸ, ੨, ੨੨ (148) 
“ਦੀਖਿਆ ਦਾਰੁ ਭੋਜਨੁ ਖਾਇ। ”? 
੍‌੍ - ਰਾਮ ੧, ੫, ੪:੩ (878) 
(ਮਹਾਨਕੋਸ਼ ਇਥੇ “ਦਾਰੂ ਦੇ ਅਰਥ “ਮਾਦਿਰਾ” ਕਰਦਾ ਹੈ) 
(2) ਰੋਗ ਦੂਰ ਕਰਨ ਵਾਲੀ, ਰੋਗ ਵਿਦਾਰਕ 
“ਮਨਮੁਖ ਕਰਣ ਪਲਾਵ ਕਰਿ ਭਰਮੇ ਸਭਿ ਅਉਖਧ ਦਾਰੁ ਲਾਇ ਜੀਉ।” 
- ਅਸ ੪, ਛੰਤ ੧੩, ੨:੪ (447) 
(ਸ਼ਬਦਾਰਥ ਅਰਥ ਦਵਾ ਦਾਰੂ ਹੀ ਕਰਦੇ ਹਨ) 





ਨ. #.-6- 


“ਨਾਮੁ ਨਿਧਾਨੁ ਅਖੁਟੁ ਗੁਰੁ ਦੇਇ ਦਾਰੂਓ। ” 
- ਗੂਜ ੫, ਵਾਰ ੧੬:੩ (522) 


- ਨਟ ੪, ੭, ੧":੩ (977) 
(ਸ਼ਬਦਾਰਥ ਇਸਦੇ ਅਰਥ “ਦਲ ਦੇ” ਕਰਦਾ ਹੈ) 


“ਹਰਿ ਹਰਿ ਨਾਮੁ ਪਰਗਾਸਿਆ ਮੇਰੇ ਗੋਵਿੰਦਾ ਸਭ ਦਾਲਦ ਦੁਖ ਲਹਿ ਜਾਹੀ ਜੀਉ। ” 
- ਗਉਂ ੪, ੬੭, ੧:੩ (173) 


ਹੋਰ ਰੂਪ: 


ਦਾਲਦੁ - 
“ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਦਾਲਦੁ ਦੁਖ ਭੁਖ ਸਭ ਲਹਿ ਜਾਤੀ। ” 
- ਸਿਰੀ ੪, ਵਾਰ ੧੩:੩ (88) 
ਇਸ ਪ੍ਰਕਾਰ ਦਾ ਅੰਨ, ਦਲਿਆ ਹੋਇਆ ਅੰਨ 
“ਬੀਉ ਬੀਜਿ ਪਤਿ ਲੈ ਗਏ ਅਬ ਕਿਉ ਉਗਵੈ ਦਾਲਿ। ” 
- ਆਸਾ ੧, ਵਾਰ ੧੧ਸ, ੧, ੧:੨ (468) 


“ਭੁਮੁ ਭਉ ਮਿਟਿਆ ਸਾਧ ਸੰਗ ਤੇ ਦਾਲਿਦ ਨ ਕੋਈ ਘਾਲਕਾ। ”” 
- ਮਾਰੂ ੫, ਸੋਲਾ ੧੩, ੬:੩ (1085) 


“ਅਧ ਸੇਰੁ ਮਾਗਉ ਦਾਲੇ। ” 
- ਸੋਰ ਕਬ, ੧੧, ੨:੩ (656) 


“ਹਰਿ ਸਜਣ ਦਾਵਣਿ ਲਗਿਆ ਕਿਸੈ ਨ ਦੇਈ ਬੰਨਿ। ” 
- ਮਾਝ ੫, ਬਾਰਾ ੪:੨ (134) 


“ਦਾਵਨਿ ਬੰਧਿਓ ਨ ਜਾਤ ਬਿਧੇ ਮਨ ਦਰਸ ਮਗਿ। ”? 
- ਸਮੁ ੫, ੧੦੧੨ (1389) 
(1) ਜੰਗਲ ਦੀ ਅੱਗ 
“ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ ਕੋਈ ਹਰਿਆ ਬੂਟੁ ਰਹਿਓ ਰੀ।” 
- ਆਸਾ ੫, ੫੧, ੨੧ (384) 
(2) (ਅੰ. ਦਵਾਇ) ਕਿਸੇ ਵਸਤੂ ਦਾ ਅਧਿਕਾਰ ਕਾਇਮ ਕਰਨ ਦੀ ਕਿਰਿਆ 
“ਦਾਵਾ ਕਾਹੁ ਕੋ ਨਹੀ ਬਡਾ ਦੇਸੁ ਬਡ ਰਾਜੁ । ”? 
੍‌੍ - ਸਲੋ ਕਬ, ੧੬੮੨ (1373) 


ਹੋਰ ਰੂਪ: 





2223 


ਦਾਵੇ - 
“ਲੇਖੇ ਬੋਲਣੁ ਲੇਖੈ ਚਲਣੁ ਕਾਇਤੁ ਕੀਚਹਿ ਦਾਵੇ । ” 
- ਸਾਰ ੪, ਵਾਰ ੨ਸ, ੧, ੨:੪ (1238) 
ਦਾਂਵੇ - 
“ਕਬੀਰ ਦਾਵੈ ਦਾਝਨੁ ਹੋਤੁ ਹੈ ਨਿਰਦਾਵੈ ਰਹੈ ਨਿਸੰਕ। ? 
- ਸਲੋ ਕਬ, ੧੬੯੧ (1373) 
ਸੂਰ ਦੇ ਬਾਹਰ ਨਿਕਲੇ ਦੰਦ, ਹੁੱਡ 
“ਦਾੜਾ ਅਗ੍ਰੇ ਪ੍ਰਿਥਮਿ ਧਰਾਇਣ। ” 
- ਮਾਰੂ ੫, ਸੋਲਾ ੧੧, ੩:੨ (1082) 
ਠੋਡੀ ਉਪਰ ਉਗ੍ਰੇ ਰੋਮ, ਸਤਿਕਾਰ ਤੇ ਉਚ ਪਦਵੀ ਦਾ ਪ੍ਰਤੀਕ 
“ਗਰੀਬਾ ਉਪਰਿ ਜਿ ਖਿੰਜੈ ਦਾੜੀ। ? 
- ਗਉਂ ੫, ੧੬੭, ੧:੧ (199) 
ਹੋਰ ਰੂਪ: 
ਦਾੜੀਆ - 
“ਮੁਖ ਸਚੇ ਸਚੁ ਦਾੜੀਆ ਸਚੁ ਬੋਲਹਿ ਸਚੁ ਕਮਾਹਿ। ” 
- ਸਲੋ ੩, ੫੩੧ (1419) 
ਦਾੜੀਆਂ - 
“ਸੇ ਦਾੜੀਆਂ ਸਚੀਆ ਜਿ ਗੁਰ ਚਰਨੀ ਲਗੰਨ੍ਹਿ। ? 
- ਸਲੋ ੩, ੫੨੨੧ (1419) 


(ਸੰ. ,.) ਦਿਨ 
“ਦਿਉਸ ਚਾਰਿ ਕੇ ਦੀਸਹਿ ਸੰਗੀ ਊਹਾਂ ਨਾਹੀ ਜਹ ਭਾਰੀ। ” 
- ਸਾਰ ੫, ੫੯, ੧੧ (1216) 


ਦਿਨ ਵਿਚ 
“ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ।” 
-ਆਸਾ ੧, ਵਾਰ ੧ਸ, ੧, ੧੧ (462) 
ਦਿਸ਼ਾ, ਓਰ ਪਾਸੇ 
“ਚਾਰਿ ਕੁੰਟ ਦਹ ਦਿਸ ਭੂਮੇ ਥਕਿ ਆਏ ਪ੍ਰਭ ਕੀ ਸਾਮ। ? 
- ਮਾਝ ੫, ਬਾਰਾ ੧:੨ (133) 
ਦਿਸ ਦਾ 
“ਗੁਰ ਜੇਵਡੁ ਅਵਰੁ ਨ ਦਿਸਈ ਆਠ ਪਹਰ ਤਿਸੁ ਜਾਪਿ। ” 
- ਸਿਰੀ ੫, ੧੦੦, ੩੨ (53) 
ਤਰਫ, ਦਿਸ਼ਾਵਾਂ 
“ਬਹੁ ਜਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸਹ। ”” 
- ਸਸ ੫. ੭੧ (1354) 





2224 


“ਚਿਤੇ ਦਿਸਹਿ ਧਉਲਹਰ ਬਗੇ ਬੰਕ ਦੁਆਰ। ? 
- ਸਿਰੀ ੧, ੧੫, ੧:੧ (62) 
-<- ਨਜ਼ਰ ਆਵੇ, ਦਿਸੇ 
“ਦੇਖਿਓ ਅਚਰਜੁ ਮਹਾ ਮੰਗਲ ਰੂਪ ਕਿਛੁ ਆਨ ਨਹੀ ਦਿਸਟਾਵੈ। ” 
- ਨਟ ੫, ੧, ੪:੧ (978) 


(ਸੰ.) ਦ੍ਰਿਸ਼ਟੀ ਨਾਲ, ਨਜ਼ਰ/ਨਿਗਾਹ ਨਾਲ (ਕ੍ਰਿਪਾ/ ਦ੍ਰਿਸ਼ਟੀ) 
“ਜਾ ਕੀ ਦਿਸਟਿ ਨਾਦ ਲਿਵ ਲਾਗੈ। ” 
- ਸਿਰੀ ਕਬ, ੩, ੧੨ (92) 
“ਡੁਖੇ ਕੋੜਿ ਨ ਡੁਖ ਨਾਨਕ ਪਿਰੀ ਪਿਖੰਦੋ ਸੁਭ ਦਿਸਟਿ। ”” 
- ਮਾਰੂ ੫, ੧੯ਸ, ੫, ੧:੨ (1100) 
(2) ਦਿਸਦਾ ਹੈ 
“ਪੂਰਨ ਪੁਰਿ ਰਹੇ ਕਿਰਪਾ ਨਿਧਿ ਘਟਿ ਘਟਿ ਦਿਸਟਿ ਸਮਾਇਣ। ”” 
ਆ - ਨਟ ੫, ੭, ੧੨ (979) 


“ਕਿਸੁ ਹਉ ਸੇਵੀ ਕਿਸੁ ਆਰਾਧੀ ਜੋ ਦਿਸਟੈ ਸੋ ਗਾਛੇ। ” 
- ਦੇਵ ੫, ੨੮, ੧੧ (533) 
ਦਿਸੰਤਰ ---- (1) (ਸੰ..) ਦੂਜੇ ਦੇਸ, ਵਿਦੇਸ਼ 
“ਭਰਮੇ ਭਾਹਿ ਨ ਵਿਝਵੈ ਜੇ ਭਵੈ ਦਿਸੰਤਰ ਦੇਸੁ । ” 
- ਸਿਰੀ ੧, ੨੨, ੧:੧ (22) 
ਹੋਰ ਰੂਪ: 
ਦਿਸੰਤਰਿ - 
“ਜਾ ਤੁਧੁ ਭਾਂਵੈ ਜਾਹਿ ਦਿਸੰਤਰਿ ਸੁਣਿ ਗਲਾ ਘਰਿ ਆਵਹਿ। ” (ਵਿਦੇਸ਼ਾਂ ਵਿਚ) 
- ਮਾਝ ੧, ਵਾਰ ੧੫ਸ, ੧, ੧:੬ (145) 
“ਅੰਤਰਿ ਵਸਤੁ ਦਿਸੰਤਰਿ ਜਾਇ। ” (ਵਿਦੇਸ਼ ਭਾਵ ਬਾਹਰ) 
- ਭੈਰ ੫, ੧੬, ੩੩ (1139) 
ਦਿਸੰਤਰੁ - 
“ਦਿਸੰਤਰੁ ਭਵੈ ਅੰਤਰੁ ਨਹੀ ਭਾਲੇ। ” (ਬਾਹਰ) 
- ਮਾਰੂ ੩, ਸੋਲਾ ੧੬, ੧੧:੧ (1060) 


- ਬਸੰ ੩, ੩, ੨੨ (1173) 


ਦਿਸੰਤਰਿ - 
“ਤਟਿ ਤੀਰਥਿ ਦਿਸੰਤਰਿ ਭਵੈ ਅਹੰਕਾਰੀ ਹੋਰੁ ਵਧੇਰੈ ਹਉਮੈ ਮਲੁ ਲਾਵਣਿਆ। ”? 
(ਦੇਸ ਵਿਚ) 


- ਮਾਝ ੩, ਅਸ ੧੨, ੩:੩ (116) 


ਦਿਸੰਤਰੀ - 





4 


“ਭੂਲੀ ਫਿਰੈ ਦਿਸੰਤਰੀ ਭੂਲੀ ਗ੍ਰਿਹੁ ਤਜਿ ਜਾਇ। ” (ਦੇਸਾਂ ਅੰਦਰ) 

- ਸਿਰੀ ੧, ਅਸ ੧੨, ੨੧ (60) 
ਦਿਸੰਤਰੁ - 
“ਦਿਸੰਤਰੁ ਭਵੈ ਪਾਠ ਪੜਿ ਥਾਕਾ ਤ੍ਰਿਸਨਾ ਹੋਇ ਵਧੇਰੈ । ” 

- ਮਾਰੂ ੧, ਅਸ ੭, ੧:੩ (1012) 


- ਸੋਰ ਨਾਮ, ੧, ੨੧ (657) 
ਦਿਸੰਦਤਿ ੨ ਰਖਿ ਹਰਸ਼ਨ ਤਿਆਰ 
“ਜਿਨ੍ਹਾ ਦਿਸੰਦੜਿਆ ਦੁਰਮਤਿ ਵੰਵੈ ਮਿਤ੍ਰ ਅਸਾਡੜੇ ਸੇਈ। ”” 
- ਗੂਜ ੫, ਵਾਰ ੯ਸ, ੫, ੨:੧ (520) 


“ਦਿਸਦਾ ਸਭੁ ਕਿਛੁ ਚਲਸੀ ਮੇਰੇ ਪਰ੍ਭ ਭਾਇਆ। ” 
- ਸਾਰ ੪, ਵਾਰ ੩੩੪੨ (1250) 


“ਬਿਖਿਆ ਰੰਗ ਕੂੜਾਵਿਆ ਦਿਸਨਿ ਸਭੇ ਛਾਰੁ । ” 

- ਮਾਝ ੫. ਬਾਰਾ ੬:੩ (134) 
“ਜਿਨੀ ਰਾਵਿਆ ਪੁਭੁ ਆਪਣਾ ਸੇ ਦਿਸਨਿ ਨਿਤ ਖੜੀਆਹ। ”” 

- ਮਾਝ ੫. ਬਾਰਾ ੧੦:੬ (135) 


ਹੋਰ ਰੂਪ: 
ਦਿਸੰਨਿ - 
“ਸਤਿਗੁਰ ਤੇ ਜੋ ਮੁਹ ਫੇਰੇ ਤੇ ਵੇਮੁਖ ਬੁਰੇ ਦਿਸੰਨਿ। ” 


- ਗਉਂ ੩, ਅਸ ੯. ੧:੧ (233) 
ਦਿਸੰਨ੍ਿ - 
“ਸੇਈ ਮੁਖ ਦਿਸੰਨ੍ਹਿ ਨਾਨਕ ਰਤੇ ਪ੍ਰੇਮ ਰਸਿ। ” (ਦਿਸਨ, ਦਰਸ਼ਨ ਹੋਣ) 
- ਗੂਜ ੫, ਵਾਰ ੧੨ਸ, ੫, ੧੨ (521) 
ਦਿਸਨਿ 


- ਸਾਰ ੪, ਵਾਰ ੨੨ਸ, ੧, ੨੨ (1245) 
ਦਿਸ਼ਾਵਾਂ, ਤਰਫਾਂ 
“ਦਸੇ ਦਿਸਾ ਰਵਿਆ ਪ੍ਰਭੁ ਏਕੁ । ” 
- ਗਉ ੫. ਥਿਤੀ ੧੪:੩ (299) 
“ਕਬੀਰ ਭਲੀ ਭਈ ਜੋ ਭਉ ਪਰਿਆ ਦਿਸਾ ਗਈ? ਸਭ ਭੂਲਿ। ” (ਵਿੱਥਾਂ ਵਿਖੇਵੇ 
ਤਰਫਾਂ, ਜਾਤ ਆਦਿ ਦਾ ਅਭਿਮਾਨ) 
- ਸਲੋ ਕਬ, ੧੭੭੧ (1374) 





2226 


ਭੈਰੋ ਰਾਗ ਦੇ ਅੱਠ ਪੁੱਤਰਾਂ ਵਿਚੋ ਇਕ, ਬਾਕੀ ਸੱਤ ਹਨ: ਪੰਚਮ, ਹਰਖ, ਬੰਗਾਲਮ, 
ਮੱਧ, ਮਾਧਵ, ਲਲਤ ਤੇ ਬਿਲਾਵਲ 
“ਪੰਚਮ ਹਰਖ ਦਿਸਾਖ ਸੁਨਾਵਹਿ। ” 
- ਰਾਗ ੧:੯ (1429) 
ਪਰਦੇਸ ਵਿਚ 
“ਜਿਨ ਕੇ ਕੰਤ ਦਿਸਾਪੁਰੀ ਸੇ ਅਹਿਨਿਸਿ ਫਿਰਹਿ ਜਲੰਤ। ” 
- ਸੂਹੀ ੩, ਵਾਰ ੧੮ਸ, ੨, ੨:੨ (791) 
ਦਿਸਾਵਰ ---- ਪਰਦੇਸ, ਵਿਦੇਸ਼, ਦੂਜਾ ਦੇਸ਼ 
“ਫਿਰਦੀ ਫਿਰਦੀ ਨਾਨਕ ਜੀਉ ਹਉ ਫਾਵੀ ਥੀਈ ਬਹੁਤੁ ਦਿਸਾਵਰ ਪੰਧਾ। ”” 
- ਰਾਮ ੫. ਵਾਰ ੧੪ ਸ., ੫. ੨੧ (963) 
ਹੋਰ ਰੂਪ: 
ਦਿਸਾਵਰੀ - 
“ਪੰਖੀ ਚਲੇ ਦਿਸਾਵਰੀ ਬਿਰਖਾ ਸੁਫਲ ਫਲੰਤ। ”” 
- ਸਲੋ ਕਬ, ੨੩੦੨ (1377) 
(1) ਦਿਸ਼ਾਵਾਂ ਵਿਚ, ਤਰਫਾਂ ਵਿਚ 
“ਪੰਖੀ ਬਿਰਖ ਸੁਹਾਵੜੇ ਉਡਹਿ ਚਹੁ ਦਿਸਿ ਜਾਹਿ। ” 
- ਸਿਰੀ ੩, ੨੦, ੨੧ (66) 
(2) ਦਿਸਦਾ 


“ਤੁਧੁ ਜੇਵਡੁ ਮੈ ਹੋਰੁ ਕੋ ਦਿਸਿ ਨ ਆਵਈ ਤੂਹੈ' ਸੁਘੜੁ ਮੇਰੈ ਮਨਿ ਭਾਣਾ। ” 
- ਗਉਂ ੪, ਵਾਰ ੧੦:੨ (305) 
“ਜਿਨ੍ਹ ਦਿਸਿ ਆਇਆ ਹੋਹਿ ਰਲੀਆ ਜੀਅ ਸੇਤੀ ਗਹਿ ਰਹਹਿ। ” (ਵੇਖਿਆ) 
- ਸੂਹੀ ੧, ਛੰਤ ੪, ੨:੪ (765) 


(1) ਦਿਸ਼ਾਵਾਂ, ਤਰਫਾਂ, ਪਾਸੇ 
“ਚਾਰਿ ਕੁੰਟ ਦਹ ਦਿਸੇ ਸਮਾਹਿ। ”” 
- ਗਉ ੫. ਸੁਖ ੨੩, ੨:੮ (294) 
(2) ਦੇਖ ਕੇ 
“ਕੇਸਵ ਕਲੇਸ ਨਾਸ ਅਘ ਖੰਡਨ ਨਾਨਕ ਜੀਵਤ ਦਰਸ ਦਿਸੇ। ? 
- ਬਿਲਾ ੫, ੧੨੫, ੨੨ (829) 


(1) ਦਿਖਾਈ ਦੇਵੇ 
“ਗਾਂਵੈ ਕੋ ਜਾਪੈ ਦਿਸੈ ਦੁਰਿ। ? 
੍‌ - ਜਪੁ ੧, ੩੭ (2) 
“ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ । ” 
- ਜਪੁ ੧, ੪੧੩ (2) 
“ਸੋਹੰਦੜੋ ਹਭ ਠਾਇ ਕੋਇ ਨ ਦਿਸੈ ਡੂਜੜੋ। ” (ਵਿਖਾਈ ਦਿੰਦਾ) 
- ਸਿਰੀ ੫, ਛੰਤ ੩, ੨੩੧ (80) 





ਵੀ 


“ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ। ? 
- ਗਉ ੧, ਸੋਲਾ ੧, ੪:੨ (12) 
“ਸਭੇ ਰਾਤੀ ਸਭਿ ਦਿਹ ਸਭਿ ਥਿਤੀ ਸਭਿ ਵਾਰ। ? 
- ਸਾਰ ੪, ਵਾਰ ੧੧ਸ, ੧, ੧:੧ (1241) 


“ਨ ਦਾਦੇ ਦਿਹੰਦ ਆਦਮੀ। ” (ਇਨਸਾਫ ਦੇਣ ਵਾਲਾ) 
- ਮਾਝ ੧, ਵਾਰ ੧੩ਸ, ੧, ੩੧੧ (144) 
“ਦਰੀਆਉ ਤੂ ਦਿਹੰਦ ਤੂ ਬਿਸੀਆਰ ਤੂ ਧਨੀ। ”” 
- ਤਿਲੰ ਨਾਮ, ੨, ੨੧੧ (727) 


ਮੁਹਾਠ 
“ਦਿਹਰੀ ਬੈਠੀ ਮਿਹਰੀ ਰੋਵੈ ਦੁਆਰੈ ਲਉ ਸੰਗਿ ਮਾਇ। ”” 
- ਕੇਦਾ ਕਬ, ੬, ੧:੧ (1124) 


““ਏਥੈ ਧੰਧਾ ਕੂੜਾ ਚਾਰਿ ਦਿਹਾ ਆਗੈ ਸਰਪਰ ਜਾਣਾ। ”” 
- ਵਡ ੧, ਅਲਾ ੧, ੨੨ (579) 
---- ਦਿਨਾਂ ਦਾ 
“ਤੇਰੀ ਖਿੰਥਾ ਦੋ ਦਿਹਾਈ। ” 
- ਰਾਮ ੫, ੧੩, ੧":੨ (886) 


“ਇਕ ਘੜੀ ਦਿਨਸੁ ਮੋ ਕਉ ਬਹੁਤੁ ਦਿਹਾਰੇ । ”” 

- ਆਸਾ ੫. ੧੫, ੧੧ (374) 

---- ਦਿਨ ਦਾ 

“ਤੀਨਿ ਸੇਰ ਕਾ ਦਿਹਾੜੀ ਮਿਹਮਾਨੁ । ” 

- ਆਸਾ ੪, ੧੪, ੨੯੧ (374) 
ਹੋਰ ਰੂਪ: 
ਦਿਹਾੜੇ - 
“ਆਇਆ ਹੁਕਮੁ ਪਾਰਬੁਹਮ ਕਾ ਛੋਡਿ ਚਲਿਆ ਏਕ ਦਿਹਾੜੇ । (ਦਿਨ) 

- ਆਸਾਂ ੫, ੩੮, ੨:੩ (380) 
ਦਿਹਾੜੈ - 
“ਜਿਤੁ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਇ। ”” 

- ਸਲੋ ਫਰ, ੧:੧ (1377) 


“ਫਰੀਦਾ ਜਿ ਦਿਹਿ ਨਾਲਾ ਕਪਿਆ ਜੇ ਗਲੂ ਕਪਹਿ ਚੁਖ। ” 
- ਸਲੋ ਫਰ, ੭੬:੧ (1381) 


ਹੋਰ ਰੂਪ: 





2228 


ਦਿਹੁ - 
“ਦਿਹੁ ਬਗਾ ਤਪੈ ਘਣਾ ਕਾਲਿਆ ਕਾਲੇ ਵੰਨ। ” 
- ਸੂਹੀ ੩, ਵਾਰ ੧੩ਸ, ੧, ੨:੨ (789) 

“ਓਥੈ ਦਿਹੁ ਐਥੇ ਸਭ ਰਾਤਿ। ” (ਮਹਾਨਕੋਸ਼ ਇਥੇ ਅਰਥ “ਗਿਆਨ” ਦੇ ਕਰਦਾ 
ਹੈ) 

- ਮਲਾ ੧, ੮, ੨:੪ (1257) 

ਦਿਹੁਦੀਵੀ --- ਦਿਨ ਤੇ ਦੀਵਿਆਂ ਦੇ ਪ੍ਰਕਾਸ਼ ਹੁੰਦਿਆਂ 

“ਦਿਹੁਦੀਵੀ ਅੰਧ ਘੋਰੁ ਘਬੁ ਮੁਹਾਈਐ। ”” 

- ਸੂਹੀ ਅਸ, ੪, ੫:੧ (752) 


- ਸਿਰੀ ੫, ਅਸ ੨੮, ੨੪੧੨ (73) 


“ਮਨੂ ਤਨੁ ਕਾਟਿ ਦੇਉ ਗੁਰ ਆਗੈ ਜਿਨਿ ਹਰਿ ਪੁਭੁ ਮਾਰਗੁ ਪੰਥ ਦਿਖਈਆ। ” 
- ਬਿਲਾ ੪, ਅਸ ੫, ੨੨ (836) 
ਹੋਰ ਰੂਪ: 
ਦਿਖਈਐ - 
“ਹਰਿ ਏਕੋ ਬੋਲੈ ਹਰਿ ਏਕੁ ਬੁਲਾਏ ਗੁਰਿ ਪੂਰੈ ਹਰਿ ਏਕੁ ਦਿਖਈਐ। ” 
- ਗੋਂਡ ੪, ੫, ੨੧੨ (861) 


“ਹਰਿ ਹਰਿ ਨਾਮੁ ਅੰਮ੍ਰਿਤੁ ਹਰਿ ਮੀਠਾ ਹਰਿ ਸੰਤਹੁ ਚਾਖਿ ਦਿਖਹੁ । ”” 
- ਬਿਲਾ ੪, ੪, ੩:੧ (800) 
ਦਿਖਨਥੇ ---- ਵੇਖਣ ਲਈ 
“ਹਮ ਬਹੁ ਪ੍ਰੀਤਿ ਲਗੀ ਪਰ੍ਭ ਸੁਆਮੀ ਹਮ ਲੋਚਹ ਪ੍ਰਭੁ ਦਿਖਨਥੇ । ? 
- ਕਲਿ ੪, ੩, ੨੨ (1320) 


- ਸਿਰੀ ੧, ਅਸ ੨੮, ੨੦੨ (73) 


ਦਿਖਲਾਈ - 
“ਗੁਰਿ ਦਿਖਲਾਈ ਮੋਰੀ। ” (ਵਖਾਈ, ਦਸੀ) 


- ਸੋਰ ਕਬ, ੧੦, ੧:੧ (656) 


- ਸੂਹੀ ੫, ੨੭, ੧੯੧੧ (742) 





ਆਓ 


ਹੋਰ ਰੂਪ: 
ਦਿਖਲਾਵਹਿ - 
“ਫੜੁ ਕਰਿ ਲੋਕਾਂ ਨੋ ਦਿਖਲਾਵਹਿ ਗਿਆਨੁ ਧਿਆਨੁ ਨਹੀਂ ਸੂਝੈ। ” (ਦਿਖਾਉਂਦਾ ਹੈ) 
- ਮਲਾ ੧, ਵਾਰ ੨ਪਸ, ੧, ੨੫ (1289) 
“ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਇ। ” (ਵਖਾਲਦਾ ਹੈ) 
- ਸਲੋ ਕਬ, ੭੫:੧ (1368) 
ਦਿਖਲਾਵੈ - 
“ਕੋਈ ਆਵੈ ਸੰਤੋ ਹਰਿ ਕਾ ਜਨੁ ਸੰਤੋ ਮੇਰਾ ਪ੍ਰੀਤਮ ਜਨੁ ਸੰਤੋ ਮੋਹਿ ਮਾਰਗੁ 
ਦਿਖਲਾਵੈ । ” (ਦਸੇ) 
- ਸਾਰ ੪, ੧੦, ੧੨ (1201) 
(1) ਵੇਖਾਂ 
“ਜਿਚਰੁ ਤੇਰੀ ਜੋਤਿ ਤਿਚਰੁ ਜੋਤੀ ਵਿਚਿ ਤੂੰ ਬੋਲਹਿ ਵਿਣੁ ਜੋਤੀ ਕੋਈ ਕਿਛੁ ਕਰਿਹੁ 
ਦਿਖਾ ਸਿਆਣੀਐ। ”” 
- ਮਾਝ ੧, ਵਾਰ ੨ਸ, ੨, ੨੯੬ (138) 
(2) ਵੇਖੀਏ 
“ਪੰਡਿਤ ਭੁਲਿ ਭੁਲਿ ਮਾਇਆ ਵੇਖਹਿ ਦਿਖਾ ਕਿਨੈ ਕਿਹੁ ਆਣਿ ਚੜਾਇਆ। ”? 
- ਗੂਜ ੩, ਵਾਰ ੧੨ਸ, ੩, ੨:੨ (513) 


(3) ਦਿਸਿਆ 
“ਖੂਲ੍ਹੇ ਬੰਧਨ ਮੁਕਤਿ ਗੁਰਿ ਕੀਨੀ ਸਭ ਤੂਹੈ ਤੁਹੀ ਦਿਖਾ। ” 


=ਾਚ ੫. 96, ੧੪੩ (1212) 
(4) ਦੇਖਣ ਵਾਲਾ 
“ਜਿਸੁ ਬੁਝਾਏ ਆਪਿ ਬੁਝਾਇ ਦੇਇ ਸੋਈ ਜਨੁ ਦਿਖਾ।” 

- ਕਾਨ ੪, ਵਾਰ ੮:੩ (1316) 


(1) ਦੇਖਾਂ, ਮੈ ਵੇਖਾਂ 
“ਨਾਨਕ ਕੇ ਪਰ੍ਭ ਪੁਰਖ ਬਿਧਾਤੇ ਘਟਿ ਘਟਿ ਤੁਝਹਿ ਦਿਖਾਉ। ”” 

- ਕੇਦਾ ੫, ੪, ੨੧੨ (1120) 
(2) ਦਿਖਾਵਾਂ, ਵਖਾਵਾਂ 
“ਜਗੁ ਰੋਗੀ ਕਹ ਦੇਖਿ ਦਿਖਾਉ। ” 

- ਬਸੰ ੧, ਅਸ ੪, ੪:੩ (1189) 

(3) ਪਸਾਰਾ, ਦਿਖਾਵਾ 
“ਤੂ ਬੇਅੰਤੁ ਤੇਰੀ ਮਿਤਿ ਨਹੀ ਪਾਈਐ ਸਭੁ ਤੇਰੋ ਖੇਲੁ ਦਿਖਾਉ। ” 

- ਸਾਰ ੫, ੧, ੩੨ (1202) 


(1) ਵਿਖਾ, ਦਿਖਾਲ, ਦਰਸ਼ਨ ਕਰਦਾ 
“ਹਉ ਸਤਿਗੁਰ ਵਿਟਹੁ ਵਾਰਿਆ ਜਿਨਿ ਹਰਿ ਪਰ੍ਭੁ ਦੀਆ ਦਿਖਾਇ। ” 
- ਸਿਰੀ ੪, ੬੮, ੧":੪ (41) 
(2) ਦਿਸਦਾ 
“ਕੋਈ ਰਖਿ ਨ ਸਕਈ ਦੂਜਾ ਕੋ ਨ ਦਿਖਾਇ। ” 
- ਸਿਰੀ ੫, ੭੩, ੪੧ (43) 





2230 


(3) ਵਿਖਾਓ, ਦਿਖਾਓ 
“ਸਗਲ ਭਵਨ ਕੇ ਨਾਇਕਾ ਇਕੁ ਛਿਨੁ ਦਰਸੁ ਦਿਖਾਇ ਜੀ। ”” 
- ਗਉ ਰਵਿ, ੧, ੧":੧ (346) 


ਵਖਾਲਿਆ, ਦਰਸ਼ਨ ਕਰਵਾਇਆ, ਵਖਾਇਆ, ਦਿਖਾ ਦਿਤਾ 
“ਹੋਣਾ ਸਾ ਸੋਈ ਫੁਨਿ ਹੋਸੀ ਸੁਖੁ ਦੁਖੁ ਕਹਾ ਦਿਖਾਇਓ। ”” 
“ਖੰਡ ਬ੍ਰਹਮੰਡ ਕਾ ਏਕੋ ਠਾਣਾ ਗੁਰਿ ਪਰਦਾ ਖੋਲਿ ਦਿਖਾਇਓ। ”” 
- ਗਉਂ ੫, ੧੨੩", ੨:੨੧੩:੧ (205) 
“ਗੁਰਹਿ ਦਿਖਾਇਓ ਲੋਇਨਾ। ”” 
- ਆਸਾ ੫, ੧੪੪, ੧":੧ (407) 
ਵਖਾਲਿਆ, ਵਖਾਇਆ 
“ਰਾਮ ਨਾਮੁ ਹਰਿ ਕੀਰਤਿ ਗਾਈ ਕਰਿ ਚਾਨਣੁ ਮਗੁ ਦਿਖਾਇਆ। ”” 
- ਸਿਰੀ ੪, ਵਾਰ ੧੧ਸ, ੩, ੨੨ (86) 
ਵਿਖਾਇਆ 


“ਬਾਹਿਰ ਢੂਢਨ ਤੇ ਛੂਟਿ ਪਰੇ ਗੁਰਿ ਘਰ ਹੀ ਮਾਹਿ ਦਿਖਾਇਆਥਾ। ”” 
- ਮਾਰੂ ੫. ੧੨, ੧੪੧ (1002) 


ਦਿਸ ਪੈਂਦਾ ਹੈ 
“ਪਾਰਸੁ ਜਬ ਭੇਟੈ ਗੁਰੁ ਪੂਰਾ ਤਾ ਪਾਰਸੁ ਪਰਸਿ ਦਿਖਾਇਣਾ। ” 
- ਮਾਰੂ ੫, ਸੋਲਾ ੭, ੭:੩ (1078) 


ਦਿਖਾਂਦਾ 
“ਹੁਕਮੇ ਸਾਸ ਗਿਰਾਸ ਸਦਾ ਫੁਨਿ ਹੁਕਮੇ ਦੇਖਿ ਦਿਖਾਇਦਾ। ” 
- ਮਾਰੂ ੧, ਸੋਲਾ ੧੬, ੧੨:੩ (1037) 


(1) ਦਿਖਾਣ ਨਾਲ 
“ਜਨ ਨਾਨਕ ਕੈ ਮਨਿ ਅਨਦੁ ਹੋਤ ਹੈ ਹਰਿ ਦਰਸਨ ਨਿਮਖ ਦਿਖਾਈ। ” (ਦਿਖਾਨ 
ਨਾਲ) 
- ਆਸਾ ੪, ੬੭, ੨੧੨ (370) 
(2) ਦਿਖਾ ਦਿਤਾ 
“ਅੰਤਰਿ ਨਾਮੁ ਨਿਧਾਨੁ ਹੈ ਪੂਰੈ ਸਤਿਗੁਰਿ ਦੀਆ ਦਿਖਾਈ। ” 
- ਆਸਾ ੩, ਅਸ ੨੮, ੧੧੨ (425) 
(3) ਦਸ ਦਿਤੀ, ਦਸੀ 
“ਹਰਿ ਕਾ ਮਾਰਗੁ ਗੁਰ ਸੰਤਿ ਬਤਾਇਓ ਗੁਰਿ ਚਾਲ ਦਿਖਾਈ ਹਰਿ ਚਾਲ। ”” 
- ਨਟ ੪, ੯, ੧੧ (978) 


(1) ਦਿਖਾਉਂਦਾ ਹੈ 
“ਨਾਨਕ ਦੇਖਿ ਦਿਖਾਈਐ ਹਉ ਸਦ ਬਲਿਹਾਰੈ ਜਾਸੁ । ” 
- ਸਿਰੀ ੧, ੧੨, ੪:੩ (18) 
(2) ਦਿਸਦਾ ਹੈ 
“ਘਟਿ ਅਵਖਟਿ ਰਵਿਆ ਸਭ ਠਾਈ ਹਰਿ ਪੂਰਨ ਬ੍ਰਹਮੁ ਦਿਖਾਈਐ। ” 





2231 


- ਦੇਵ ੫, ੧, ੮੨ (528) 
(3) ਦਿਖਾਓ, ਦੇਓ 
“ਨਾਨਕੁ ਪਇਅੰਧੈ ਸੰਤ ਸਰਣੀ ਮੋਹਿ ਦਰਸੁ ਦਿਖਾਈਐ। ”” 
- ਬਿਹਾਂ ੫, ਛੰਤ ੨, ੩:੬ (543) 
(1) ਦਿਖਾਉਂਦਾ ਹੈ 
“ਸਬਦਿ ਦਿਖਾਏ ਸਤਿਗੁਰੁ ਪੂਰਾ। ”” 


- ਮਾਝ ੩, ਅਸ ੨੭, ੧:੨ (125) 
“ਸਤਿਗੁਰੁ ਮਿਲੈ ਸੁ ਮਰਣੁ ਦਿਖਾਏ।  (ਦਸਦਾ/ਪਰਿਚਿਤ ਕਰਵਾਉਂਦਾ ਹੈ) 
- ਗਉ ੧, ੯, ੧:੧ (153) 


(2) ਵਖਾਵੇ 
“ਅਨਿਕ ਜਤਨ ਕਰਿ ਕਰਹ ਦਿਖਾਏ ਸਾਚੀ ਸਾਖੀ ਚੀਨੀ। ”” 
- ਸਾਰ ੫, ਅਸ ੧, ੫:੨ (1235) 
ਦਿਖਾਂਦਾ ਹੈ 
“ਆਪੇ ਆਪਿ ਆਪ ਹੀ ਆਪੇ ਸਭੁ ਆਪਨ ਖੇਲੂ ਦਿਖਾਧਾ। ” 
- ਸਾਰ ੫, ੬, ੪:੧ (1204) 
ਵਖਾਇਆ, ਦਸਿਆ 
“ਮਹਾ ਉਦਿਆਨ ਅੰਧਕਾਰ ਮਹਿ ਜਿਨਿ ਸੀਧਾ ਮਾਰਗੁ ਦਿਖਾਯਾ। ? 
- ਧਨਾ ੫, ੮, ੧:੨ (672) 
ਵਖਾਇਆ, ਦਰਸਨ ਕਰਵਾਏ 
“ਤ੍ਰਿਿਤਿ ਅਘਾਇ ਰਹਿਆ ਹੈ ਸੰਤਹੁ ਗੁਰਿ ਅਨਭਉ ਪੁਰਖੁ ਦਿਖਾਰਿਆ। ?” 
- ਮਾਝ ੫, ੧੦, ੨੩ (97) 
ਦਿਖਾਲੀ, ਦਰਸ਼ਨ 
“ਗੁਰ ਨਿਵਿ ਨਿਵਿ ਲਾਗਉ ਪਾਇ ਦੇਹੁ ਦਿਖਾਰੀਆ। ” 
- ਗਉਂ ੫, ਅਸ ੧੨, ੩:੨ (241) 
ਵਖਾਉਂਦਾ, ਦਸਦਾ 
“ਕਾਹੂ ਪੰਥੁ ਦਿਖਾਰੈ ਆਪੈ। ” 
- ਗਉਂ ੫. ਬਾਅ ੧੭੫ (253) 
ਵਖਾਏ, ਪ੍ਰਦਰਸ਼ਿਤ ਕਰੇ 
“ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ ਸੁ ਕੂੜੁ ਅਹੰਕਾਰੁ ਕਚੁ ਪਾਜੋ । ” 
- ਸਿਰੀ ੪, ਛੰਤ ੧, ੪:੫ (79) 
ਵਖਾਉਦਾ 
“ਆਪੇ ਰੂਪ ਦਿਖਾਲਦਾ ਆਪੇ ਲਾਇ ਧਿਆਨਾਂ। ”” 
- ਬਿਹਾ ੪, ਵਾਰ ੧੯੨ (556) 
ਵਖਾਉਣ 
“ਮਾਲਿ ਦੁਲੀਚੈ ਬੈਠੀ ਲੇ ਮਿਰਤਕੁ ਨੈਨ ਦਿਖਾਲਨੁ ਧਾਇਆ ਰੇ । ”” 
- ਆਸਾ ੫, ੪੪, ੩੨ (382) 





ਤੀ 


ਦਿਖਾਲਾ ---- ਦਿਖਾਵਾ 
“ਜਿਸਹਿ ਦਿਖਾਲਾ ਵਾਟੜੀ ਤਿਸਹਿ ਭੁਲਾਵੈ ਕਉਣੁ । ? 
- ਰਾਮ ੩, ਵਾਰ ੧੨ਸ, ੧, ੧੦੮ (952) 
ਦਿਖਾਲਿ ---- ਵਖਾ 
“ਪਾਵ ਜੁਲਾਈ ਪੰਧ ਤਉ ਨੈਣੀ ਦਰਸੁ ਦਿਖਾਲਿ। ? 
- ਸੂਹੀ ੫, ਅਸ ੪, ੪:੧ (761) 
ਹੋਰ ਰੂਪ: 
ਦਿਖਾਲਿਆ - 
“ਨਾਮੁ ਨਿਧਾਨੁ ਸਤਗੁਰੂ ਦਿਖਾਲਿਆ ਹਰਿ ਰਸੁ ਪੀਆ ਅਘਾਏ। ” (ਵਖਾਇਆ) 
- ਸਿਰੀ ੩, ੪੧, ੩:੩ (29) 
ਦਿਖਾਲੀ - 
“ਹਰਿ ਅਗਮ ਅਗੋਚਰੁ ਗੁਰਿ ਅਗਮ ਦਿਖਾਲੀ। ” (ਵਖਾਈ) 
- ਭੈਰ ੪, ੩, ੩੧ (1134) 
ਦਿਖਾਲੀਐ - 


“ਆਦਿ ਮਧਿ ਅੰਤਿ ਪੁਭੁ ਸੋਈ ਅਵਰੁ ਨ ਕੋਇ ਦਿਖਾਲੀਐ ਜੀਉ। ” 

- ਮਾਝ ੫, ੨੮, ੨:੩ (102) 
ਦਿਖਾਲੇ - 
“ਖੋਲਿ ਕਿਵਾਰ ਦਿਖਾਲੇ ਦਰਸਨੁ ਪੁਨਰਪਿ ਜਨਮਿ ਨ ਆਈਐ। ” (ਵਖਾਏ) 


- ਆਸਾਂ ੫, ੫੦, ੧੨ (383) 


- ਗਉ ੧, ਅਸ ੧੦, ੧":੧ (225) 
ਦਿਖਾਵਈ --- ਦਸਦਾ, ਵਖਾਉ'ਦਾ 
“ਗੁਰ ਬਿਨੁ ਕੋ ਨ ਦਿਖਾਵਈ ਅੰਧੀ ਆਵੈ ਜਾਇ। ” 
- ਸਿਰੀ ੧, ੧੨, ੧੨ (60) 


ਹੋਰ ਰੂਪ: 
ਦਿਖਾਵਏ - 
“ਮੋਹਨੀ ਮਹਾ ਬਚਿਤ੍ਰਿ ਚੰਚਲਿ ਅਨਿਕ ਭਾਵ ਦਿਖਾਵਏ। ? (ਦਿਖਾਉਂਦੀ ਹੈ) 

- ਬਿਲਾ ੫, ਛੰਤ ੩, ੨:੩ (847) 
“ਹਉ ਜੀਉ ਕਰੀ ਤਿਸ ਵਿਟਉ ਚਉ ਖੰਨੀਐ ਜੋ ਮੈ ਪਿਰੀ ਦਿਖਾਵਏ । ” (ਦਸੇ, 
ਵਿਖਾ ਦੇਵੇ) 


-ਸਲੋ ੪, ੫:੩ (1421) 
-<= ਵਖਾਂਦਾ ਹੈ 
“ਮੇਰੇ ਮਨ ਬੈਰਾਗੀਆ ਤੂੰ ਬੈਰਾਗੁ ਕਰਿ ਕਿਸੁ ਦਿਖਾਵਹਿ। ” 
- ਆਸਾ ੩, ਛੰਤ ੭, ੨੧ (440) 
“ਭਿੰਨ ਭਿੰਨ ਹੋਇ ਭਾਵ ਦਿਖਾਵਹਿ ਸਭਹੁ ਨਿਰਾਰੀ ਭਾਖੇ। ? (ਦਿਖਾਂਦੇ ਹਨ) 
- ਰਾਮ ੫, ੭, ੩:੩ (884) 





ਪੀ 


ਹੋਰ ਰੂਪ: 
ਦਿਖਾਵਹੁ - 
“ਦਇਆ ਕਰਹੁ ਹਰਿ ਦਰਸੁ ਦਿਖਾਵਹੁ ਮੇਰੈ ਮਨਿ ਤਨਿ ਲੋਚ ਘਣੇਰੀ। ” (ਵਿਖਾਓ) 
- ਗਉ ੧, ੫੮, ੧:੨ (170) 
ਦਿਖਾਵਣਿਆ - ਦੇਖਿਆ 
“ਸਿਧ ਸਾਧਿਕ ਮੋਨਿਧਾਰੀ ਰਹੇ ਲਿਵ ਲਾਇ ਤਿਨ ਭੀ ਤਨ ਮਹਿ ਮਨੁ ਨ 


ਦਿਖਾਵਣਿਆ। ”? 
- ਮਾਝ ੩, ਅਸ ੨੪, ੭੧੩ (124) 


ਦਿਖਾਵਨੀ --- ਦਿਖਾਉਣ ਵਾਲੀ ਅਦਾਇਗੀ, ਅਦਾਕਾਰੀ 
“ਧੁਨਿਤ ਲਲਿਤ ਗੁਨਗੂ ਅਨਿਕ ਭਾਂਤਿ ਬਹੁ ਬਿਧਿ ਰੂਪ ਦਿਖਾਵਨੀ ਨੀਕੀ। ” 
- ਮਲਾ ੫, ੨੫, ੧੧੧ (1272) 


ਦਿਖਾਵਾ ---- ਪ੍ਰ ਦਰਸ਼ਨ 
“ਬਰਤ ਨੇਮ ਕਰਮ ਖਟ ਕੀਨੇ ਬਾਹਰਿ ਭੇਖ ਦਿਖਾਵਾ। ” 
- ਮਾਰੂ ੫, ੧੫, ੩:੨ (1003) 


- ਗਉਂ ੫, ੧੪੦, ੧:੧ (194) 
“ਵੇਸ ਕਰੇ ਬਹੁ ਰੂਪ ਦਿਖਾਵੈ। ” (ਪ੍ਰ ਦਰਸਤ ਕਰੇ) 
- ਆਸਾ ੫, ੪, ੧੩ (371) 
(2) ਦਸੇ, ਦਿਖਾਏ 
“ਤਿਸ ਕਉ ਵਾਹੁ ਵਾਹੁ ਜਿ ਵਾਟ ਦਿਖਾਵੈ । ” 
- ਗਉਂ ੧, ਅਸ ੧੨, ੬:੧ (226) 
“ਜੋ ਦੇਖਿ ਦਿਖਾਵੈ ਤਿਸ ਕਉ ਬਲਿ ਜਾਈ। ” (ਦਰਸ਼ਨ ਦਰਾਏ) 
- ਬਿਲਾ ੧, ਥਿਤੀ ੧:੫ (838) 


“ਪਰਸ ਨਿਪਰਸੁ ਭਏ ਸਾਧੂ ਜਨ ਜਨੁ ਹਰਿ ਭਗਵਾਨੁ ਦਿਖੀਜੈ। ” 
- ਕਲਿ ੪, ਅਸ ੨, ੫:੨ (1324) 


-<-- ਦਿਸਦਾ ਹੈ 
“ਸਿੰਘ ਬਿਲਾਈ ਹੋਇ ਗਇਓ ਤ੍ਰਿਣੁ ਮੇਰੁ ਦਿਖੀਤਾ। ” 
- ਬਿਲਾ ੫, ੩੭, ੩੧ (810) 


“ਮੁੰਧ ਇਆਣੀ ਪੇਈਅੜੈ ਗੁਰਮੁਖਿ ਹਰਿ ਦਰਸਨੁ ਦਿਖੈ । ” 

- ਸਿਰੀ ੪, ਛੰਤ ੧, ੧:੬ (78) 
ਦਿਸ਼ਾ, ਤਰਫਾਂ 
“ਜਾਂ ਚੈ ਘਰਿ ਦਿਗ ਦਿਸੈ ਸਰਾਇਚਾ ਬੈਕੁੰਠ ਭਵਨ ਚਿਤੁਸਾਲਾ ਸਪਤ ਲੋਕ ਸਾਮਾਨਿ 
ਪੂਰੀਅਲੇ। ”” 





2234 


- ਮਲਾ ਨਾਮ, ੧, ੧੧ (1292) 
ਦਿਗੰਬਰ ---- ਨੰਗਾ ਰਹਿਣ ਵਾਲਾ, ਜੈਨੀ ਸਾਧੂਆਂ ਦਾ ਇਕ ਫਿਰਕਾ, ਨਾੰਗੇ 
“ਜੋਗੀ ਦਿਗੰਬਰ ਸੰਨਿਆਸੀ ਖਟੁ ਦਰਸਨ ਕਰਿ ਗਏ ਗੋਸਟਿ ਢੋਆ। ” 
-ਤੁਖਾ ੪, ਛੰਤ ੪, ੩:੫ (1116) 
ਹੋਰ ਰੂਪ: 
ਦਿਗੰਬਰਾ - 
“ਮੁਨਿ ਜੋਗੀ ਦਿਗੰਬਰਾ ਜੰਮੈ ਸਣੁ ਜਾਸੀ। ”” 
- ਮਾਝ ੫. ਵਾਰ ੧੮:੬ (1100) 
ਦਿਗੰਬਰੁ - 
“ਦਇਆ ਦਿਗੰਬਰੁ ਦੇਹ ਬੀਚਾਰੀ। ? 
- ਆਸਾ ੧, ੨੫, ੩੧ (356) 
(ਫਾ. ਦੀਗਰ) ਹੋਰ, ਦੂਜਾ 
“ਦੇਹਿ ਲੇਹਿ ਏਕੁ ਤੂੰ ਦਿਗਰ ਕੋ ਨਹੀ। ” 
- ਤਿਲੰ ਨਾਮ, ੨, ੨੨ (727) 


ਹੋਰ ਰੂਪ: 
ਦਿਗਰਿ - 
ਕਮ ਏਕੁ ਦਿਗਰਿ ਕੁਈ। ” 


- ਮਾਝ ੧, ਵਾਰ ੧੩ਸ, ੧, ੨:੩ (144) 
-<== ਦੇਵੀਏ 
“ਜੇ ਕਰਿ ਦੂਜਾ ਦੇਖਦੇ ਜਨ ਨਾਨਕ ਕਢਿ ਦਿਚੰਨ੍ਹਿ। ” 
- ਕਾਨ ੪, ਵਾਰ ੧੩ਸ, ੪, ੨੨ (1318) 
(1) ਦੇਈਏ 
“ਡੀ ਸੋ ਫੋਗੁ ਸਮਾਲੀਐ ਦਿਚੈ ਅਗਿ ਜਾਲਾਇ। ”” 
- ਮਾਝ ੧, ਵਾਰ ੧੧ਸ, ੧, ੨:੪ (143) 
(2) ਦੇਓ 
“ਤੋਸਾ ਦਿਚੈ ਸਚੁ ਨਾਮੁ ਨਾਨਕ ਮਿਹਮਾਣੀ। ”” 
- ਗਉ ੫. ਵਾਰ ੪:੫ (319) 
“ਮੋਹਿ ਨਿਰਗੁਣ ਦਿਚੈ ਥਾਉ ਸੰਤ ਧਰਮ ਸਾਲੀਐ। ” 


- ਗੂਜ ੫, ਵਾਰ ੩:੮ (518) 


“ਜਾਮਿ ਗੁਰੂ ਹੋਇ ਵਲਿ ਧਨਹਿ ਕਿਆ ਗਾਰਵੁ ਦਿਜਇ। ” 
- ਸਵ ੪, ਨਲ ੭:੧ (1399) 


“ਰੈਣਿ ਦਿਣਸੁ ਸਿਮਰਤ ਰਹੈ ਸੋ ਪ੍ਰਭੁ ਪੁਰਖੁ ਅਪਾਰ। ? 
- ਗਉਂ ੫. ਬਾਅ ੩੧:੬ (256) 





2235 


“ਨਾਨਕ ਉਧਰੇ ਸਾਧਸੰਗਿ ਕਿਰਪਾ ਨਿਧਿ ਮੈ ਦਿਤਨੋ। ” 
- ਗਉਂ ੫, ੧੪੮, ੨:੨ (212) 
ਮੈਨੂੰ ਦਿਤਾ ਹੈ 
“ਗੁਰ ਬਿਨੁ ਏਤਾ ਭਵਿ ਥਕੀ ਗੁਰਿ ਪਿਰੁ ਮੇਲਿਮੁ ਦਿਤਮੁ ਮਿਲਾਇ। ” 
- ਮਾਰੂ ੧, ਅਸ ੧੦, ੧":੨ (1015) 


ਦਿਤਾ 
“ਇਹ ਤਨੁ ਮਨੁ ਦਿਤੜਾ ਵਾਰੋ ਵਾਰਾ ਰਾਮ। ” 
- ਵਡ ੫, ਛੰਤ ੧, ੧:੨ (576) 
“ਹਉ ਗੁਰ ਵਿਟਹੁ ਸਦ ਵਾਰਿਆ ਜਿਨਿ ਦਿਤੜਾ ਨਾਉ। ” 
- ਤਿਲੰ ੪, ਅਸ ੨, ੧੬੨ (726) 
ਹੋਰ ਰੂਪ: 


ਦਿਤੜੀ - 
“ਬਾਬੁਲਿ ਦਿਤੜੀ ਦੂਰਿ ਨਾ ਆਵੈ ਘਰਿ ਪੇਈਐ ਬਲਿ ਰਾਮ ਜੀਉ।” 
- ਸੂਹੀ ੧, ਛੰਤ ੧, ੪:੧ (764) 


(1) ਦੀਆ, ਪੁਦਾਨ ਕੀਤਾ 
“ਅਮਲੁ ਗਲੋਲਾ ਕੂੜ ਕਾ ਦਿਤਾ ਦੇਵਣਹਾਰਿ। ” 
- ਸਿਰੀ ੧, ੫, ੧:੧ (15) 
(2) ਦਿਤਾ ਹੋਇਆ ਪਦਾਰਥ 
“ਮੈਰੀ ਚਲੈ ਹਥੀ ਕਰਣਾ ਦਿਤਾ ਪੈਨੈ ਖਾਇ। ” 
- ਮਾਝ ੧, ਵਾਰ ੨ਸ, ੧, ੧੩ (138) 
“ਦੇਦੇ ਥਾਵਹੁ ਦਿਤਾ ਚੰਗਾ ਮਨਮੁਖਿ ਐਸਾ ਜਾਣੀਐ। ”? 
- ਮਾਝ ੧, ਵਾਰ ੨ਸ, ੨, ੨:੧ (138) 
ਦਿਤੀ ਹੋਈ ਵਸਤ, ਦਾਤ, ਬਖਸ਼ਿਸ਼ 
“ਖਰਚੇ ਦਿਤਿ ਖਸੰਮ ਦੀ ਆਪ ਖਹਦੀ ਖੈਰਿ ਦਬਟੀਐ । ”” 
- ਰਾਮ ਬਸ, ਵਾਰ ੨:੬ (967) 


- ਬਿਲਾ ੫, ੮੦, ੨੨ (820) 
ਦੀਆ, ਪ੍ਰ ਦਾਨ ਕੀਤੀ 
“ਨਿਹਤੇ ਪੰਜਿ ਜੁਆਨ ਮੈ ਗੁਰ ਥਾਪੀ ਦਿਤੀ ਕੰਡਿ ਜੀਉ।” 
- ਸਿਰੀ ੫, ਅਸ ੨੯, ੧੮:੩ (74) 


ਹੋਰ ਰੂਪ: 
ਦਿਤੀਓ - 
“ਸਭਿ ਇੰਦੀਆ ਵਸਿ ਕਰਿ ਦਿਤੀਓ ਸਤਵੰਤਾ ਸਾੜਾ। ” (ਦਿਤੀਆਂ) 
- ਮਾਰੂ ੫, ਵਾਰ ੧੦੫ (1097) 





2236 


ਦਿਤੀਅਨੁ - 
“ਆਪਿ ਵਡਾਈ ਦਿਤੀਅਨੁ ਗੁਰਮੁਖਿ ਦੇਇ ਬੁਝਾਇ। ” (ਦਿਤੀ) 
- ਸਿਰੀ ੩, ੫੮, ੩:੪ (36) 
ਦਿਤੀਆਂ - 
“ਸੇ ਵਸਤੂ ਸਹਿ ਦਿਤੀਆ ਮੈ ਤਿਨ ਸਿਉ ਲਾਇਆ ਚਿਤੁ ਜੀਉ। ” (ਪ੍ਰ ਦਾਨ 
ਕੀਤੀਆਂ) 
- ਸੂਹੀ ੧, ਕੁਚ ੧:੮ (762) 
“ਮਾਰੇਹਿਸੁ ਵੇ ਜਨ ਹਉਮੈ ਬਿਖਿਆ ਜਿਨਿ ਹਰਿ ਪ੍ਰਭ ਮਿਲਣ ਨ ਦਿਤੀਆ। ”” 
(ਦਿਤਾ) 
- ਸੂਹੀ ੪, ਛੰਤ ੬, ੧:੧ (776) 
ਦਿਤੀਨੁ - 
“ਜੀਉ ਪਿੰਡੁ ਜਿਨਿ ਸਾਜਿਆ ਕਰਿ ਕਿਰਪਾ ਦਿਤੀਨੁ ਜਿੰਦੁ। ? (ਦਿਤੀ ਹੈ) 
- ਮਾਝ ੫, ਦਿਨ ੩:੨ (137) 
ਦਿਤੀਮੁ - 
“ਈਧਣੁ ਕੀਤੋਮੂ ਘਣਾ ਭੋਰੀ ਦਿਤੀਮੁ ਭਾਹਿ। ” 
- ਜੈਤ ੫, ਵਾਰ ਪਸ, ੫, ੨:੧ (706) 


“ਸੁਖ ਸਾਗਰੁ ਪਾਇਅਉ ਦਿੰਤੁ ਹਰਿ ਮਗਿ ਨ ਹੁਟੈ। ” 
- ਸਵ ੪, ਕਲ ੬:੩ (1397) 
(ਮਹਾਨਕੋਸ਼ ਇਸ ਦੇ ਅਰਥ 'ਪ੍ਰਕਾਸ਼ਮਾਨ, ਰੌਸ਼ਨ” ਕਰਦਾ ਹੈ) 
(1) ਦਿਤਾ ਹੋਇਆ ਪਦਾਰਥ, ਦਾਤ 
“ਜੋ ਦੇਵੈ ਤਿਸੈ ਨ ਜਾਣੈ ਮੂੜਾ ਦਿਤੇ ਨੋ ਲਪਟਾਏ । ” 
- ਸਿਰੀ ੪, ਪਹ ੩, ੨੪ (76) 


ਹੋਰ ਰੂਪ: 
ਦਿਤੈ - 
“ਦਿਤੈ ਕਿਤੈ ਨ ਸੰਤੋਖੀਅਹਿ ਅੰਤਰਿ ਤਿਸਨਾ ਬਹੁ ਅਗਿਆਨੁ ਅੰਧਾਰੁ। ? 
- ਗਉ ੪, ਵਾਰ ੩੧ਸ, ੪, ੧:੪ (316) 


(2) ਦੇਣ ਦੀ ਕਿਰਿਆ 
“ਲਏ ਦਿਤੇ ਵਿਣੁ ਰਹੈ ਨ ਕੋਇ। ” 

- ਆਸਾ ੧, ੪, ੩੨ (350) 
(3) ਸਹਾਇਕ ਕਿਰਿਆ 
“ਨਿੰਦਕ ਮਾਰੇ ਤਤਕਾਲਿ ਖਿਨੁ ਟਿਕਣ ਨ ਦਿਤੇ । ”” 

- ਗੂਜ ੫, ਵਾਰ ੨੦੪੧ (523) 
(4) ਪ੍ਰਦਾਨ ਕੀਤੇ 
“ਗੁਰਿ ਸਚੈ ਬਧਾ ਥੇਹੁ ਰਖਵਾਲੇ ਗੁਰਿ ਦਿਤੇ । ” 

- ਸੋਰ ੪, ਵਾਰ ੨੭੧ (653) 
“ਤਿਨ ਕੇ ਦਿਤੇ ਨਾਨਕਾ ਤੇਹੋ ਜੇਹਾ ਧਰਮੁ। ? (ਦੇਣ ਨਾਲ) 

- ਸਲੋ ੩, ੧੨ (1413) 





ਵੀ 


ਹੋਰ ਰੂਪ: 
ਦਿਤੈ - 
“ਰਾਜਾ ਮੰਗੈ ਦਿਤੈ ਗੰਢੁ ਪਾਇ। ” (ਦੇਣ ਨਾਲ, ਪ੍ਰਦਾਨ ਕਰਨ ਨਾਲ) 
- ਮਾਝ ੧, ਵਾਰ ੧੨ਸ, ੧, ੨੧੫ (143) 


< 


- ਰਾਮ ਬਸ, ੧:੭ (966) 
ਦਿਤੋਨੁ - 
“ਕਿਰਪਾ ਕਰਿ ਕੈ ਆਪਣੀ ਦਿਤੋਨੁ ਭਗਤਿ ਭੰਡਾਰੁ । ” (ਉਸ ਨੇ ਦਿਤਾ) 
- ਸਿਰੀ ੩, ੫੮, ੧:੪ (36) 


(1) ਸੂਰਜ ਚੜਨ ਤੋ ਸੂਰਜ ਡੁਬਣ ਤੱਕ ਦਾ ਸਮਾਂ 
“ਮਤੀ ਮਰਣੁ ਵਿਸਾਰਿਆ ਖੁਸੀ ਕੀਤੀ ਦਿਨ ਚਾਰਿ। ” 

- ਸਿਰੀ ੧, ੫, ੧੨ (15) 
(2) ਸਮੇਂ ਦੀ ਇਕ ਇਕਾਈ, 8 ਪਹਿਰਾ/ਸੂਰਜ ਦੇ ਚੜਨ ਤੇ ਫਿਰ ਚੜਨ ਤੱਕ ਦਾ 


ਸਮਾਂ 
“ਤੇ ਦਿਨ ਸੰਮਲੂ ਕਸਟ ਮਹਾ ਦੁਖ ਅਬ ਚਿਤੁ ਅਧਿਕ ਪਸਾਰਿਆ। ” (ਭਾਵ ਸਮਾਂ) 
- ਸਿਰੀ ਬੇਣੀ, ੧, ੧:੩ (93) 
“ਪੇਵਕੜੈ ਦਿਨ ਚਾਰਿ ਹੈ ਸਾਹੁਰੜੈ ਜਾਣਾ। ” 
- ਗਉਂ ਕਬ, ੫੦, ੧:੧ (333) 
(3) ਸਮਾਂ 
““ਖਿਸੈ ਜੋਬਨੁ ਬਧੈ ਜਰੂਆ ਦਿਨ ਨਿਹਾਰੇ ਸੰਗਿ ਮੀਚੁ । ” 
- ਆਸਾ ੫. ਛੰਤ ੮, ੨:੫ (458) 
“ਕੇਤੜਿਆ ਦਿਨ ਗੁਪਤੁ ਕਹਾਇਆ। ” (ਸਮਾਂ,ਚਿਰ) 
- ਮਾਰੂ ੫, ਸੋਲਾ ੧੦, ੧੨:੧ (1081) 


ਦਿਨ 
“ਕੋਟਿ ਦਿਨਸ ਲਾਖ ਸਦਾ ਥਿਰੁ ਥੀਆ। ”” 
- ਗਉ ੫, ੭, ੧":੨ (239) 


- ਗਉ ੫. ਸੋਰ ੫, ੧":੧ (13) 


- ਗਉ ੫. ਥਿਤੀ ੧੩:੭ (299) 


““ਗਹਬਰ ਬਨ ਘੋਰ ਗਹਬਰ ਬਨ ਘੋਰ ਹੇ ਗ੍ਰਿਹ ਮੂਸਤ ਮਨ ਚੋਰ ਹੇ ਦਿਨ ਕਰੋ 
ਅਨਦਿਨੁ ਖਾਤ। ” 





2238 


- ਆਸਾ ੫, ਛੰਤ ੧੪, ੧੨ (461) 


“ਹਰਿ ਕੀਓ ਸਗਲ ਭਵਨ ਤੇ ਊਪਰਿ ਹਰਿ ਸੋਭਾ ਹਰਿ ਪ੍ਰਭ ਦਿਨਛੇ। ” 
- ਬਸੰ ੪, ੪, ੨੨ (1178) 


ਰਾਤਿ ਦਿਨੰਤਿ ਰਹੈ ਰੰਗਿ ਰਾਤਾ । ”” 
-ਰਾਮ ੧, ਓਅੰ ੧੦:੩ (931) 


ਹੋਰ ਰੂਪ: 
ਦਿਨੰਤੁ - 
“ਰਾਤਿ ਦਿਨੰਤੁ ਕੀਏ ਭਉ ਭਾਉ। ” 


- ਬਿਲਾ ੧, ਥਿਤੀ ੩:੪ (839) 


“ਕੋਈ ਮਾਰਗੁ ਪੰਥੁ ਬਤਾਵੈ ਪ੍ਰਭ ਕਾ ਕਹੁ ਤਿਨ ਕਉ ਕਿਆ ਦਿਨਥੇ । ” 
- ਕਲਿ ੪, ੩, ੩:੧ (1320) 


-> ਦਿਨੇ ਰਾਤੀ ਭਾਵ ਹਰ ਸਮੇ, ਹਮੇਸ਼ਾਂ 
“ਤੁਮਰੀ ਉਸਤਤਿ ਕਰਉ ਦਿਨ ਰਾਤਿ। ” 
- ਭੈਰ ੫, ੩੧, ੧":੨ (1144) 
ਹੋਰ ਰੂਪ: 
ਦਿਨ ਰਾਤੀ - 
“ਅਨਦਿਨੁ ਭਗਤਿ ਕਰਹਿ ਦਿਨ ਰਾਤੀ ਦੁਬਿਧਾ ਸਬਦੇ ਖੋਈ। ” (ਸਦਾ, ਹਮੇਸ਼ਾਂ ਹੀ) 
- ਭੈਰ ੩, ੨੧, ੨:੧ (1133) 


“ਅੰਧੇ ਜੀਵਨਾ ਵੀਚਾਰਿ ਦੇਖਿ ਕੇਤੇ ਕੇ ਦਿਨਾ। ” 
- ਧਨਾ ੧, ੨, ੧੯੧ (660) 
(2) ਸੂਰਜ ਚੜ੍ਨ ਤੇ ਸੂਰਜ ਢਲਣ ਤਕ ਦਾ ਸਮਾਂ, ਦਿਨ 
““ਸਿਮਰਹਿ ਗੁਣੀ ਚਤੁਰ ਸਭਿ ਬੇਤੇ ਸਿਮਰਹਿ ਰੈਣੀ ਅਰੁ ਦਿਨਾ। ” 
- ਮਾਰੂ ੫, ਸੋਲਾ ੮, ੬:੩ (1079) 


(1) ਦਿਨ ਭਾਵ ਸਮੇ 
“ਜਿਤੁ ਦਿਨਿ ਦੇਹ ਬਿਨਸਸੀ ਤਿਤੁ ਵੇਲੈ ਕਹਸਨਿ ਪ੍ਰੇਤੁ। ”” 

- ਮਾਝ ੫, ਬਾਰਾ ੭:੩ (134) 
(2) ਸਮੇ' ਦੀ ਇਕ ਇਕਾਈ, ਸੂਰਜ ਚੜ੍ਹਨ ਤੋਂ ਢਲਣ ਤੱਕ ਦਾ ਸਮਾਂ 
“ਰਾਤੀ ਕਾਲੂ ਘਟੈ ਦਿਨਿ ਕਾਲੂ। ”” 

- ਮਲਾ ੧, ਵਾਰ ੨੦ਸ, ੧, ੧:੧ (1287) 

“ਸਾਸਿ ਰਿਖਿ ਨਿਸਿ ਸੂਰ ਦਿਨਿ ਸੈਲ ਤਰੂਅ ਫਲ ਫੁਲ ਦੀਅਉ। ” 

- ਸਵ ੪, ਨਲ ੫:੨ (1399) 





ਤੈ 


ਦਿਨੀਅਰੁ --- (1) ਦਿਨਕਰ, ਸੂਰਜ 
“ਚਕਵੀ ਸੂਰ ਸਨੇਹੁ ਚਿਤਵੈ ਆਸ ਘਣੀ ਕਦਿ ਦਿਨੀਅਰੁ ਦੇਖੀਐ । ” 
੍‌੍ - ਆਸਾ ੫, ਛੰਤ ੪, ੩:੧ (455) 
(“ਸ਼ਬਦਾਰਥ” ਇਸ ਦੇ ਅਰਥ “ਦੇ ਹੁੰ” ਕਰਦਾ ਹੈ) 
““ਦਿਨੀਅਰੁ ਸੂਰੁ ਤ੍ਰਿਸਨਾ ਅਗਨਿ ਬੁਝਾਨੀ ਸਿਵ ਚਰਿਓ ਚੰਦੁ ਚੰਦਾਕੀ । ” 
- ਧਨਾ ੪, ੬, ੩:੨ (668) 
“ਸੋਈ ਚੰਦੁ ਚੜਹਿ ਸੇਤਾਰੇ ਸੋਈ ਦਿਨੀਅਰੁ ਤਪਤ ਰਹੈ । ” 
- ਰਾਮ ੧, ਅਸ ੧, ੧:੧ (902) 
(2) ਦਿਨ 
“ਆਸਾ ਪਿਆਸੀ ਰੈਨਿ ਦਿਨੀਅਰੁ ਰਹਿ ਨ ਸਕੀਐ ਇਕੁ ਤਿਲੈ। ”” 
- ਬਿਹਾ ੫, ਛੰਤ ੨, ੨੫ (543) 


(1) ਸਮੇ' ਦੀ ਇਕ ਇਕਾਈ, ਸੂਰਜ ਦੇ ਚੜ੍ਹਨ ਤੋ ਸੂਰਜ ਦੇ ਡੁਬਣ ਤੱਕ ਦਾ ਸਮਾਂ 
“ਜਿਨਿ ਦਿਨੁ ਕਰਿ ਕੈ ਕੀਤੀ ਰਾਤਿ। ”” 
- ਆਸਾ ੧, ਸੋਦ ੩, ੪2੨ (10) 

“ਦਿਨੁ ਰੈਣਿ ਜਿ ਪਭ ਕੰਉ ਸੇਵਦੇ ਤਿਨ ਕੈ ਸਦ ਬਲਿਹਾਰ। ”? 

- ਮਾਝ ੫. ਦਿਨ ੨੯ (137) 
(2) ਦਿਨ ਭਾਵ ਸਮਾਂ 
“ਨਾਨਕ ਨਾਮੁ ਸਮਾਲਿ ਤੂੰ ਸੋ ਦਿਨੁ ਨੇੜਾ ਆਇਓਇ। ”” 

- ਸਿਰੀ ੫, ੯੨, ੪੨ (50) 

== ਹਮੇਸ਼ਾਂ 

“ਸੰਤ ਕੈ ਸੰਗਿ ਬਸੈ ਦਿਨੁ ਰਾਤਿ। ”” 

- ਗੋਂਡ ੫, ੧੮, ੨੨ (867) 


ਹੋਰ ਰੂਪ: 
ਦਿਨੁਰਾਤੀ - 
“ਘਰਿ ਘਰਿ ਨਿਰਤਿ ਹੋਵੈ ਦਿਨੁ ਰਾਤੀ ਘਟਿ ਘਟਿ ਵਾਜੈ ਤੂਰਾ। ” 
- ਰਾਮ ੫. 2, ੪:੧ (884) 


“ਸਉ ਓਲਾਮੇ ਦਿਨੈ ਕੇ ਰਾਤੀ ਮਿਲਨ੍ਹਿ ਸਹੰਸ। ” 
- ਸੂਹੀ ੩, ਵਾਰ ੧੬ਸ, ੧, ੨:੧ (790) 
ਦਿਨੋ ਦਿਨੁ --- ਹਰ ਦਿਨ ਨਾਲ, ਨਿਰੰਤਰ 
“ਹਰਿਹਾਂ ਜਬ ਬਿਸਰੈ ਗੋਬਿਦ ਰਾਇ ਦਿਨੋ ਦਿਨੁ ਘਟੀਐ। ” 
- ਫੁਨ ੫, ੧੪:੪ (1363) 
“ਜਿਹ ਸਤਿਗੁਰ ਸਿਮਰੰਥਿ ਰਿਦੈ ਹਰਿ ਨਾਮੁ ਦਿਨੋ ਦਿਨੁ । ” 
- ਸਵ ੪, ਬਲ ੫:੨ (1405) 
ਦਿਬਦਿਸਟਿ -- (ਸੰ.) ਦੈਵੀ ਅਲੌਕਿਕ ਦ੍ਰਿਸ਼ਟੀ, ਉਹ ਨਜ਼ਰ ਜਿਸ ਨਾਲ ਸਾਰੇ ਗੁਪਤ ਸਥਾਨ ਦਿਸ ਜਾਣ 
“ਅੰਦਰੁ ਖੋਲੈ ਦਿਬ ਦਿਸਟਿ ਦੇਖੈ ਮੁਕਤਿ ਭੰਡਾਰਾ। ”” 
- ਆਸਾ ੩, ੨੮, ੨੨ (425) 





2240 


ਦਿਬਦ੍ਰਿਸਟਿ -- ਅਲੌਕਿਕ, ਦ੍ਰਿਸ਼ਟੀ, ਵੇਖੋ “ਦਿਬਦਿਸਟਿ” 
“ਦਿਬ ਦ੍ਰਿਸਟਿ ਜਾਗੈ ਭਰਮੁ ਚੁਕਾਏ । ” 
- ਮਾਰੂ ੩, ਅਸ ੧, ੨:੧ (1016) 


““ਅਵਲੋਕ੍ਾ ਬ੍ਰਹਮੁ ਭਰਮੁ ਸਭੁ ਛੁਟਕ੍ਾ ਦਿਬ੍ਰਦ੍ਰਿਸ੍ਿ ਕਾਰਣ ਕਰਣ । ” 
- ਸਵ ੪, ਗਯੰ ੩:੫ (1402) 
ਦਿਰਾਨੀ ---- ਪਤੀ ਦੀ ਛੋਟੀ ਭਰਜਾਈ, ਦੇਵਰਾਨੀ, ਦੇਵਰ ਦੀ ਪਤਨੀ 
“ਸੁਨਹੁ ਜਿਠਾਨੀ ਸੁਨਹੁ ਦਿਰਾਨੀ ਅਚਰਜੁ ਏਕੁ ਭਇਓ। ”” 
- ਬਿਲਾ ਕਬ, ੪, ੨੧ (856) 
ਮਨ, ਚਿਤ, ਅੰਤਹਕਰਣ 
“ਘੜੀ ਮੁਹਤਿ ਕਿ ਚਲਣਾ ਦਿਲ ਸਮਝੁ ਤੂੰ ਭਿ ਪਹੂਚੁ । ” 
- ਸਿਰੀ ੧, ਅਸ ੧੭, ੪:੨ (64) 


“ਖਸਮ ਕੀ ਨਦਰਿ ਦਿਲਹਿ ਪਸਿੰਦੇ ਜਿਨੀ ਕਰਿ ਏਕੁ ਧਿਆਇਆ। ”? 
- ਸਿਰੀ ੧, ੨੭, ੩੨ (24) 


“ਦਿਲਹੁ ਮੁਹਬਤਿ ਜਿੰਨ ਸੇਈ ਸਚਿਆ। ”? 
- ਆਸਾ ਫਰ, ੧, ੧੧ (488) 


“ਘਟਿ ਘਟਿ ਮਾਲਕੁ ਦਿਲਾ ਕਾ ਸਚਾ ਪਰਵਦਗਾਰੁ । ” 
- ਤਿਲੰ ੫, ੩, ੨੨ (724) 
ਦਿਲਾਸਾ ---- ਧਰਵਾਸ, ਤਸਲੀ, ਪਿਆਰ, ਭਰਿਆ, ਭਰੋਸਾ, ਧੀਰਜ 
“ਤ੍ਰਿਪਤਿ ਅਘਾਇ ਰਹੇ ਜਨ ਤੇਰੇ ਸਤਿਗੁਰਿ ਕੀਆ ਦਿਲਾਸਾ ਜੀਉ। ” 
- ਮਾਝ ੫, ੩੮, ੩:੩ (105) 
“ਸੂਖ ਸਹਜ ਆਨੰਦ ਘਨੇਰੇ ਸਤਿਗੁਰ ਦੀਆ ਦਿਲਾਸਾ। ”” 
- ਸੋਰ ੫, ੯੦, ੩੧ (630) 
ਦਿਲਾਵਰ ---- (ਫਾ. ਦਿਲਾਵਰ) ਬਹਾਦਰ 
“ਦਸੂਗੀਰੀ ਦੇਹਿ ਦਿਲਾਵਰ ਤੂਹੀ ਤੂਹੀ ਏਕ। ”” 
- ਤਿਲੰ ੫, ੫, ੨੧ ( 724) 


“ਨਾਨਕ ਨਾਉ ਖੁਦਾਇ ਕਾ ਦਿਲਿ ਹਛੈ ਮੁਖਿ ਲੇਹੁ । ”” 
- ਮਾਝ ੧, ਵਾਰ ੬ਸ, ੧, ੧:੩ (140) 
“ਦਾਨ ਸਬੰਦੁ ਸੋਈ ਦਿਲਿ ਧੋਵੈ। ” (ਚਿਤ ਨੂੰ) 


- ਧਨਾ ੧, ੭, ੪੧੧ (662) 





2241 


“ਜੋ ਦਿਲਿ ਮਿਲਿਆ ਸੁ ਮਿਲਿ ਰਹਿਆ ਮਿਲਿਆ ਕਹੀਐ ਰੇ ਸੋਈ। ? (ਦਿਲੋਂ) 
- ਤਿਲੰ ੧, ਅਸ ੧, ੭:੧ (725) 


“ਜੋ ਦਿਲੁ ਸੋਧੈ ਸੋਈ ਹਾਜੀ। ” (ਦਿਲ ਨੂੰ) 
- ਮਾਰੂ ੫, ਸੋਲਾ ੧੨, ੬:੨ (1084) 
ਦਿਲੈ - 
“ਖਾਲਕੁ ਯਾਦਿ ਦਿਲੈ ਮਹਿ ਮਉਲਾ। (ਦਿਲ ਅੰਦਰ) 
- ਮਾਰੂ ੫, ਸੋਲਾ ੧੨, ੭:੨ (1084) 
ਦਿਵਈ ਹੈ --- ਦਿਵਾਵੇਗਾ, ਦਿਵਾਏਗਾ 
“ਸੂਧੇ ਸੂਧੇ ਰੇਗਿ ਚਲਹੁ ਤੁਮ ਨਤਰ ਕੁਧਕਾ ਦਿਵਈ ਹੈ ਰੇ। ” 
- ਬਿਲਾ ਕਬ, ੧, ੧":੨ (855) 
(1) ਦਿਨ, ਦਿਹਾੜੇ 
“ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ । ” 
- ਮਾਝ ੫. ਬਾਰਾ ੧੪:੭ (136) 
“ਸੁਭ ਦਿਵਸ ਆਏ ਸਹਜਿ ਪਾਏ ਸਗਲ ਨਿਧਿ ਪਰ੍ਭ ਪਾਗੇ। ” (ਦਿਨ ਭਾਵ ਸਮਾਂ) 


- ਆਸਾ ੫, ਛੰਤ ੧੦, ੪੫ (459) 
ਹੋਰ ਰੂਪ: 


ਦਿਵਸੁ - 
“ਸੋਈ ਦਿਵਸੁ ਭਲਾ ਮੇਰੇ ਭਾਈ। ”” (ਸਮਾਂ) 


- ਆਸਾ ੫. ੯੮, ੧੧ (395) 
(2) ਸੂਰਜ ਚੜ੍ਹਨ ਤੋ ਡੁਬਣ ਤੱਕ ਦਾ ਸਮਾਂ 
“ਰਾਤਿ ਦਿਵਸ ਕੇ ਕੂਕਨੇ ਕਬਹੂ ਕੇ ਸੁਨੈ ਪੁਕਾਰ। ” 
- ਸਲੋ ਕਬ, ੨੨੩੪੨ (1376) 


- ਜਪੁ ੧, ੩੮ਸ:੨ (8) 


“ਅਰਪੀ ਸਭੁ ਸੀਗਾਰੁ ਏਹੁ ਜੀਉ ਸਭੁ ਦਿਵਾ। ” 
- ਫੁਨ ੫, ੨:੨ (1361) 
ਪ੍ਰ ਦਾਨ ਕਰਵਾਇਆ, ਦਿਵਾਇਆ 
“ਸੋ ਸੋ ਪਾਇਓ ਜੁ ਆਪਿ ਦਿਵਾਇਓ। ?” 
- ਗਉ ੫. ਬਾਅ ੮:੪ (251) 
ਪ੍ਰ ਦਾਨ ਕਰਾਇਆ 
“ਹਰਿ ਹਰਿ ਭਗਤੀ ਕਾਜੁ ਸੁਹੇਲਾ ਗੁਰਿ ਸਤਿਗੁਰਿ ਦਾਨੁ ਦਿਵਾਇਆ। ” 





2242 


- ਸਿਰੀ ੪, ਛੰਤ ੧, ੪:੩ (79) 
“ਕਰਤੈ ਪੁਰਖਿ ਤਾਲੁ ਦਿਵਾਇਆ। ”” (ਭਾਵ ਬਣਵਾਇਆ ਹੈ) 
- ਸੋਰ ੫, ੬੪, ੨੧ (625) 
ਹੋਰ ਰੂਪ: 
`ਦਿਵਾਇਆ ਥਾ - 
“ਮੋਲਿ ਅਮੋਲੁ ਨ ਪਾਇਆ ਜਾਈ ਕਰਿ ਕਿਰਪਾ ਗੁਰੂ ਦਿਵਾਇਆ ਥਾ। ” 
(ਦਿਲਵਾਇਆ ਸੀ) 
- ਮਾਰੂ ੫, ੧੨, ੧%:੨ (1002) 
ਦਿਵਾਇਐ - 
“ਤਿਨਿ ਪਾਏ ਸਭੇ ਥੋਕ ਜਿਸੁ ਆਪਿ ਦਿਵਾਇਐ। ” (ਦਿੰਦਾ ਹੈ) 
- ਗੂਜ ੫, ਵਾਰ ੮:੭ (520) 
ਦਿਵਾਂਦਾ ਹੈ 
“ਜਨੁ ਨਾਨਕੁ ਰੇਣ ਸਾਧ ਪਗ ਮਾਗੈ ਹਰਿ ਹੋਇ ਦਇਆਲੁ ਦਿਵਾਇਬਾ। ”” 
- ਜੈਤ ੪, ੪, ੪੨ (697) 
ਦੁਆਈ 
“ਐ ਜੀ ਗੁਰ ਕੀ ਦਾਤਿ ਨ ਮੇਟੈ ਕੋਈ ਮੇਰੈ ਠਾਕੁਰਿ ਆਪਿ ਦਿਵਾਈ। ” 
- ਗੂਜ ੧, ਅਸ ੪, ੪੧ (505) 
ਹੋਰ ਰੂਪ: 
ਦਿਵਾਏ - 
“ਕਰਿ ਜਿਸੁ ਆਪਿ ਦਿਵਾਏ। ” (ਪ੍ਰਦਾਨ ਕਰਵਾਏ) 
- ਗਉਂ ੫, ੧੧੮, ੧":੨ (189) 
“ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤਤੁ ਦਿਵਾਏ। ” (ਭਾਵ ਕਰਵਾਏ) 
- ਸੂਹੀ ੪, ਛੰਤ ੧, ੪:੪ (773) 
(ਭਾਵ) ਦਿਖਾਵਾ, ਅਡੰਬਰ 
“ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ। ”” 
- ਬਿਲਾ ਕਬ, ੫, ੧":੨ (856) 


ਹੋਰ ਰੂਪ: 
ਦਿਵਾਜੇ - 
ਵੱ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇਹੁ । ”” 
- ਮਾਝ ੧, ਵਾਰ ੬ਸ, ੧, ੧:੪ (140) 


(ਡਾ. ਦੀਵਾਨਾ) ਮਸਤ, ਝੱਲਾ, ਬਉਰਾ 
“ਜੋਬਨੁ ਧਨੁ ਪ੍ਰਭਤਾ ਕੈ ਮਦ ਮੈ ਅਹਿਨਿਸਿ ਰਹੈ ਦਿਵਾਨਾ। ” 
- ਧਨਾ ੯, ੨, ੧:੨ (685) 
“ਕਹਿ ਕਬੀਰ ਹਉ ਭਇਆ ਦਿਵਾਨਾ। ” (ਆਸ਼ਕ, ਮਸਤ) 
- ਭੈਰ ਕਬ, ੪, ੪੧੧ (1158) 
(2) ਪਾਗਲ, ਝਲਾ, ਬਉਰਾ 





2243 


“ਨਾਨਕ ਵਿਚਾਰਾ ਭਇਆ ਦਿਵਾਨਾ ਹਰਿ ਤਉ ਦਰਸਨ ਕੈ ਤਾਈ। ” 
- ਸੂਹੀ ੪, ਅਸ ੧, ੧੨੧ (757) 
ਹੋਰ ਰੂਪ: 
ਦਿਵਾਨਾਂ - 
“ਚਉਰਾਸੀ ਲਖ ਫਿਰੈ ਦਿਵਾਨਾਂ। ” (ਕਮਲਾ) 
- ਭੈਰ ਕਬ, ੧੫, ੨੨ (1161) 
ਦਿਵਾਨੀ - 
“ਹਉ ਫਿਰਉ ਦਿਵਾਨੀ ਆਵਲ ਬਾਵਲ ਤਿਸੁ ਕਾਰਣਿ ਹਰਿ ਢੋਲੀਐ। ” 
- ਦੇਵ ੪, ੩, ੧:੧ (527) 


“ਬਿਨੁ ਸਤਿਗੁਰ ਮੁਕਤਿ ਨ ਪਾਈਐ ਮਨਮੁਖਿ ਫਿਰੈ ਦਿਵਾਨੁ । ” 
- ਸਿਰੀ ੩, ੬੩, ੩:੩ (39) 
ਹੋਰ ਰੂਪ: 
ਦਿਵਾਨੇ - 
“ਭਰਮਿ ਭੁਲਾਨੇ ਭਏ ਦਿਵਾਨੇ ਵਿਣੁ ਭਾਗਾ ਕਿਆ ਪਾਈਐ। ” 
- ਰਾਮ ੧, ਓਅੰ ੪੧੪ (935) 


“ਦੇ ਦੇ ਨੀਵ ਦਿਵਾਲ ਉਸਾਰੀ ਭਸਮੰਦਰ ਕੀ ਢੇਰੀ। ? 
- ਗਉ ੧, ੧੩, ੫:੧ (155) 


“ਕਰਿ ਕਿਰਪਾ ਜਿਸੁ ਆਪਿ ਦਿਵਾਵੈ । ? 
- ਗਉਂ ੫, ੭੯, ੪:੨ (179) 
“ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਤਿਸੁ ਕਰਤਾ ਮਾਰ ਦਿਵਾਵੈ । ” (ਪੁਗਾਉੱ'ਦਾ) 
- ਗਉ ੪, ਵਾਰ ੮ਸ, ੪, ੧:੫ (303) 
“ਸੁਣੇ ਦੇਖੇ ਬਾਝੁ ਕਹਿਐ ਦਾਨੁ ਅਣਮੰਗਿਆ ਦਿਵੈ। ? 
- ਸੂਹੀ ੧, ਛੰਤ ੪, ੪:੪ (766) 


“ਥਿਰੁ ਨਾਮੁ ਭਗਤਿ ਦਿੜੰ ਮਤੀ ਗੁਰ ਵਾਕਿ ਸਬਦ ਰਤੰ। ” 
- ਗੂਜ ੧, ਅਸ ੫, ੩੨ (505) 


“ਐ ਜੀਉ ਨਾਮੁ ਦਿੜਹੁ ਨਾਮੇ ਲਿਵ ਲਾਵਹੁ ਸਤਿਗੁਰ ਟੇਕ ਟਿਕਾਈ। ” 
- ਗੂਜ ੧, ਅਸ ੩, ੫:੧ (504) 


“ਸਤਸੰਗਤਿ ਮਿਲੈ ਤ ਦਿੜਤਾ ਆਵੈ ਹਰਿ ਰਾਮ ਨਾਮਿ ਨਿਸਤਾਰੇ। ” (ਨਿਸਚੇ ਦੀ) 





2244 


- ਨਟ ੪, ਅਸ ੩, ੩੧੨ (981) 
-- ਪਕਿਆਂ ਕਰਾਇਆ, ਸਮਝਾਇਆ 
“ਸਤਿਗੁਰਿ ਸਚੁ ਦਿੜਾਇਆ ਸਦਾ ਸਚਿ ਸੰਜਮਿ ਰਹਣਾ। ” 
- ਸਿਰੀ ੩, ਅਸ ੨੫, ੬੨ (70) 
“ਨਾਮੁ ਦਾਨੁ ਇਸਨਾਨੁ ਦਿੜਾਇਆ। ” (ਪੱਕੀ ਤਰ੍ਹਾਂ ਸਮਝਾਇਆ) 
- ਸਿਰੀ ੫, ਅਸ ੨੯, ੧੧੨ (74) 
ਹੋਰ ਰੂਪ: 
ਦਿੜਾਏ' - 
“ਲੋਭ ਵਿਕਾਰ ਨਾਵ ਡੁਬਦੀ ਨਿਕਲੀ ਜਾ ਸਤਿਗੁਰਿ ਨਾਮ ਦਿੜਾਏ । ” (ਪਰਿਭਾਸ਼ਾ) 
- ਆਸਾ ੪, ਛੱਤ ੯, ੨:੪ (443) 


“ਗੁਰੁ ਸਬਦੁ ਦਿੜਾਵੈ ਰੰਗ ਸਿਉ ਬਿਨੁ ਕਿਰਪਾ ਲਇਆ ਨ ਜਾਇ। ”” 
- ਸਿਰੀ ੩, ਅਸ ੧੯, ੪:੧ (65) 
-<-- ਪੱਕਾ ਕੀਤਾ, ਦ੍ਰਿੜ ਕੀਤਾ 
“ਸੇ ਜਨ ਪਰਵਾਣੁ ਹੋਏ ਜਿਨੀ ਇਕੁ ਨਾਮੁ ਦਿੜਿਆ ਦੁਤੀਆ ਭਾਉ ਚੁਕਾਇਆ। ?” 
- ਆਸਾ ੩, ਛੰਤ ੭, ੮:੫ (441) 
ਪੱਕੀ ਤਰ੍ਹਾਂ, ਚੰਬੜੀ ਹੋਈ, ਦ੍ਰਿੜ ਹੋਈ ਹੋਈ ਹੈ 
“ਉਨ ਤੇ ਦੁਗੁਣ ਦਿੜੀ ਉਨ ਮਾਏ। ” 
- ਗਉਂ ੫, ੭੮, ੧:੪ (178) 
ਪਕੀ ਤਰ੍ਹਾਂ 
“ਦਿੜੁ ਕਰਿ ਚਰਣ ਗਹੇ ਪ੍ਰਭ ਤੁਮਰੇ ਸਹਜੇ ਬਿਖਿਆ ਭਈ ਖੀਓ। ” 
- ਆਸਾ ੫, ੪੭, ੨੨ (382) 
“ਹਰਿ ਕਾ ਮੰਦਰੁ ਸਰੀਰੁ ਅਤਿ ਸੋਹਣਾ ਹਰਿ ਹਰਿ ਨਾਮੁ ਦਿੜੁ। ” (ਦ੍ਰਿੜ ਕਰ) 
- ਰਾਮ ੩, ਵਾਰ ੧੧:੩ (952) 
“ਸਬਰੁ ਏਹੁ ਸੁਆਉ ਜੇ ਤੂੰ ਬੰਦਾ ਦਿੜੁ ਕਰਹਿ। ”(ਪਕੀ ਤਰ੍ਹਾਂ, ਸਮਝ ਜਾਵੇ) 
- ਸਲੋ ਫਰ, ੧੧੭:੧ (1384) 


“ਤੀਨੋਂ ਜੁਗ ਤੀਨੌ ਦਿੜੇ ਕਲਿ ਕੇਵਲ ਨਾਮ ਅਧਾਰ। ”” 
- ਗਉਂ ਰਵਿ, ੧, ੧੨ (346) 


“ਸਤਗੁਰੁ ਸੇਵਿ ਗੁਣ ਨਿਧਾਨੁ ਪਾਇਆ ਤਿਸ ਦੀ ਕੀਮ ਨ ਪਾਈ। ” 
- ਸਿਰੀ ੩, ੪੮, ੩੨ (32) 


- ਗਉਂ ੧, ਅਸ ੧੨, ੭:੩ (226) 





2245 


“ਹਮ ਅਪਰਾਧੀ ਰਾਖੇ ਗੁਰ ਸੰਗਤੀ ਉਪਦੇਸੁ ਦੀਓ ਹਰਿ ਨਾਮੁ ਛਡਾਵੈ । ? 
- ਗਉਂ ੪, ੪੯, ੨:੩ (167) 


(1) ਦਿਤਾ, ਵੇਖੋ “ਦੀਉ” 
(2) ਸਹਾਇਕ ਕਿਰਿਆ 
“ਸਾਧੂ ਸੰਗਤਿ ਦੀਓ ਰਲਾਇ। ”” 

- ਗਉਂ ਕਬ, ੪੦, ੧:੨ (331) 
“ਗੁਹਜ ਪਾਵਕੋ ਬਹੁਤੁ ਪ੍ਰਜਾਰੈ ਮੋ ਕਉ ਸਤਿਗੁਰਿ ਦੀਓ ਹੈ ਬਤਾਇ। ”” 

- ਗੂਜ ੫, ੨੧, ੧%:੨ (500) 
ਹੋਰ ਰੂਪ: 
ਦੀਓਇ - 
“ਜੈਕਾਰੁ ਕੀਓ ਧਰਮੀਆ ਕਾ ਪਾਪੀ ਕਉ ਡੰਡੁ ਦੀਓਇ। ” 

- ਸਿਰੀ ੪, ਵਾਰ ੧੬:੫ (89) 
(1) ਦਿਤਾ, ਸਹਾਇਕ ਕਿਰਿਆ 
“ਗੁਰੁ ਮਿਲ੍ਹਿਉ ਸੋਇ ਭਿਖਾ ਕਹੈ ਸਹਜ ਰੰਗਿ ਦਰਸਨੁ ਦੀਅਉ। ” 

- ਸਵ ੩, ੧੯:੬ (1395) 

(2) ਦਿੱਤਾ, ਪ੍ਰ ਦਾਨ ਕੀਤਾ 


“ਗੁਰ ਅੰਗਦ ਦੀਅਉ ਨਿਧਾਨੁ ਅਕਥ ਕਥਾ ਗਿਆਨੁ ਪੰਚ ਭੂਤ ਬਸਿ ਕੀਨੇ ਜਮਤ ਨ 
ਤ੍ਾਸ। ” 


- ਸਵ ੪, ਕਲ ੪:੩ (1399) 
“ਗੁਰਿ ਕੀਨੀ ਕ੍ਰਿਪਾ ਹਰਿ ਨਾਮੁ ਦੀਅਉ ਜਿਸ ਦੇਖਿ ਚਰੰਨ ਅਘੰਨ ਹਰ੍ਉ। ” 
- ਸਵ ੪, ਨਲ ੧੧:੨ (1400) 


“ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ। ” 

- ਸਵ ੩, ਨਲ ੪:੧ (1399) 
ਦੀਅਰਾ - ਦੀਵਾ 
“ਉਤਮੁ ਦੀਅਰਾ ਨਿਰਮਲ ਬਾਤੀ । ”” 

- ਧਨਾ ਸੈਣ, ੧, ੨੧ (695) 


(1) ਦਿਤਾ, ਪ੍ਰ ਦਾਨ ਕੀਤਾ 
“ਨਿਤਿ ਅਹਿਨਿਸਿ ਹਰਿ ਪ੍ਰਭੁ ਸੇਵਿਆ ਸਤਗੁਰਿ ਦੀਆ ਨਾਮੁ। ” 

- ਸਿਰੀ ੧, ੧੯, ੨੩ (21) 
“ਸਤਿਗੁਰਿ ਦੀਆ ਅੰਮ੍ਰਿਤ ਨਾਮੁ। ? 

- ਪ੍ਰਭਾ ੧, ੫, ੨੨ (1328) 
(2) ਦਿਤਾ, ਸਹਾਇਕ ਕਿਰਿਆ 
“ਹਉ ਸਤਿਗੁਰ ਵਿਟਹੁ ਵਾਰਿਆ ਜਿਨਿ ਹਰਿ ਪ੍ਰਭੁ ਦੀਆ ਦਿਖਾਇ। ”” 

- ਸਿਰੀ ੪, ੬੮, ੧":੨ (41) 





2246 


“ਸੁਰਿ ਨਰ ਮੁਨਿ ਜਨ ਲੋਚਦੇ ਸੋ ਸਤਿਗੁਰਿ ਦੀਆ ਬੁਝਾਇ ਜੀਉ। ”” 
- ਸਿਰੀ ੧, ਅਸ ੨੮, ੪:੩ (72) 
“ਸਤਿਗੁਰ ਸਾਚੈ ਦੀਆ ਭੇਜਿ। ” 
- ਆਸਾ ੫. ੧੦੧, ੧੧ (396) 
(3) ਸੰਬੰਧ ਵਾਚਕ ਪ੍ਰਤਯ 
“ਸੁਰਗੈ ਦੀਆ ਮੋਹਣੀਆ ਇਸਤਰੀਆ ਹੋਵਨਿ ਨਾਨਕ ਸਭੋ ਜਾਉ। ” 
- ਮਾਝ ੧, ਵਾਰ ੯ਸ, ੧, ੪੨ (142) 
“ਸਦਾ ਕੁਰਬਾਣੁ ਕੀਤਾ ਗੁਰੁ ਵਿਟਹੁ ਜਿਸ ਦੀਆ ਏਹਿ ਵਡਿਆਈਆ। ” 
੍‌੍ - ਰਾਮ ੩, ਅਨੰ ੪:੪ (917) 
(4) ਲਾਇਆ 
“ਜਿਸ ਕਾ ਗ੍ਰਹਿ ਤਿਨਿ ਦੀਆ ਤਾਲਾ ਕੁੰਜੀ ਗੁਰ ਸਉਪਾਈ। ” 
- ਗਉ ੫, ੧੨੨", ੩੧ (205) 
“ਕਹੁ ਕਬੀਰ ਜਿਨਿ ਦੀਆ ਪਲੀਤਾ ਤਿਨਿ ਤੈਸੀ ਝਲ ਦੇਖੀ। ” 
- ਗਉ ਕਬ, ੪੭, ੩:੨ (333) 
“ਪ੍ਰਹਲਾਦੁ ਕੋਠੇ ਵਿਚਿ ਰਾਖਿਆ ਬਾਰਿ ਦੀਆ ਤਾਲਾ। ” 
- ਭੈਰ ੩, ਅਸ ੧, ੭:੧ (1154) 
(5) ਦੀਵਾ, ਦੀਪਕ 
“ਤਿਹ ਰਾਵਨ ਘਰ ਦੀਆ ਨ ਬਾਤੀ। ” 
- ਆਸਾ ਕਬ, ੨੧, ੨੨ (481) 
(6) ਵਜਾਇਆ (ਭਾਵ) 


“ਮਨੁ ਜੰਜਾਲ ਨ ਛੋਡਈ ਜਮ ਦੀਆ ਦਮਾਮਾ ਆਇ। ”” 
- ਸਲੋ ਕਬ, ੨੨੭੨ (1376) 


(1) ਦੇ ਸਕਦਾ ਹੈ, ਸਹਾਇਕ ਕਿਰਿਆ 
“ਲੇਖਾ ਮਾਗੈ ਤਾ ਕਿਨਿ ਦੀਐ। ”” 

- ਮਾਝ ੩, ਅਸ ੩, ੭:੧ (111) 
(2) ਦਿਤਿਆਂ, ਪ੍ਰ ਦਾਨ ਕੀਤਿਆਂ 
“ਜਿਸ ਕੈ ਦੀਐ ਰਹੈ ਅਘਾਇ। ” 

- ਗਉ ੫. ਸੁਖ ੧੪, ੧:੩ (281) 
“ਦੀਈ ਭਵਾਰੀ ਪੁਰਖਿ ਬਿਧਾਤੈ ਬਹੁਰਿ ਬਹੁਰਿ ਜਨਮਾਧੇ । ”” 

- ਆਸਾ ੫, ੧੨੬, ੩੨ (403) 
“ਹਰਿ ਨਾਮੁ ਹਮਾਰਾ ਵਣਜੁ ਹਰਿ ਨਾਮੁ ਵਾਪਾਰੁ ਹਰਿ ਨਾਮੈ ਕੀ ਹਮ ਕੰਉ ਸਤਿਗੁਰਿ 


- ਵਾਰ ੪, ਵਾਰ ੧੭:੩ (593) 


- ਗੂਜ ੪, ੭, ੧੦੨ (494) 





2247 


- ਗੋਂਡ ੫, ੪, ੧":੧ (863) 


“ਨਾਨਕ ਤੋਟਿ ਨ ਆਵਈ ਦੀਏ ਦੇਵਣਹਾਰਿ। ” (ਦਿਤਿਆਂ, ਪ੍ਰ ਦਾਨ ਕੀਤਿਆਂ) 
- ਸਿਰੀ ੩, ਅਸ ੨੩, ੧੦:੩ (69) 
“ਸਿਮਰਿ ਸਾਹਿਬੁ ਸੋ ਸਚੁ ਸੁਆਮੀ ਰਿਜਕੁ ਸਭਸੁ ਕਉ ਦੀਏ ਜੀਉ। ” (ਦਿੰਦਾ ਹੈ) 
- ਮਾਝ ੫, ੩੫, ੨੩ (104) 
(1) ਸਹਾਇਕ ਕਿਰਿਆ, ਦਿਤੇ, ਵੇਖੋ “ਦੀਈ? (1) 
(2) ਦਿਤੇ, ਪ੍ਰ ਦਾਨ ਕੀਤੇ, ਵੇਖੋ “ਦੀਈ” (2) 
(3) ਦੀਵੇ, ਦੀਪਕ 
“ਪਾਣੀ ਪ੍ਰਾਣ ਪਵਣਿ ਬੰਧਿ ਰਾਖੇ ਚੰਦੁ ਸੂਰਜੁ ਮੁਖਿ ਦੀਏ। ” 
- ਰਾਮ ੧, ੪, ੨:੧ (877) 
ਦਿਸਦਾ, ਦ੍ਰਿਸ਼ਟਮਾਨ ਹੁੰਦਾ 
“ਅਖੀ ਅੰਧੁ ਨ ਦੀਸਈ ਵਣਜਾਰਿਆ ਮਿਤ੍ਰਾ ਕੰਨੀ ਸੁਣੈ ਨ ਵੈਣ।” 
- ਸਿਰੀ ੧, ਪਹ ੨, ੪੨ (76) 


“ਤੈ ਗੁਣ ਦੀਸਹਿ ਮੋਹੇ ਮਾਇਆ। ”” 
- ਮਾਝ ੩, ਅਸ ੩੩, ੧:੨ (129) 


ਹੋਰ ਰੂਪ: 
ਦੀਸਹੀ - 
“ਆਵਤ ਜਾਤ ਨ ਦੀਸਹੀ ਨਾ ਪਰ ਪੰਖੀ ਤਾਹਿ। ? (ਦਿਸਦੇ) 
- ਬਿਹਾ ੪, ਵਾਰ ੬ਸ, ੩, ੨੨ (550) 


“£ਦੀਸਤ ਮਾਸੁ ਨ ਖਾਇ ਬਿਲਾਈ। ”” 
- ਰਾਮ ੫, ੫੦, ੨੧੧ (898) 


“ਦੀਸਿ ਆਵਤ ਹੈ ਬਹੁਤੁ ਭੀਹਾਲਾ। ”” 
- ਆਸਾ ੫, ੫੪, ੩੯੧ (384) 


“ਸਚੈ ਉਪਰਿ ਅਵਰ ਨ ਦੀਸੇ ਸਾਚੇ ਕੀਮਤਿ ਪਾਈ ਹੇ। ” 

੍‌ - ਮਾਰੂ ੧, ਸੋਲਾ ੩, ੮:੩ (1023) 
ਦੀਸੈ - 
“ਤਿਸੁ ਸਿਉ ਨੇਹੁ ਨ ਕੀਜਈ ਜੋ ਦੀਸੈ ਚਲਣਹਾਰੁ । (ਦਿਸੇ, ਵਖਾਈ ਦੇਵੇ) 





2248 


- ਸਿਰੀ ੧, ੨੦, ੩੨ (21) 
“ਗੁਰਮੁਖਿ ਦੀਸੈ ਸਹਜਿ ਸੁਭਾਇ। ” (ਦਿਸ ਪੈਂਦਾ ਹੈ) 
- ਗਉਂ ੧, ਅਸ ੪, ੨:੩ (222) 


(1) ਦਿਸੇ, ਵਖਾਈ ਦੇਵੇ, ਵੇਖੋ “ਦੀਸਿ” 
(2) ਜਾਪਦਾ/ਲਗਦਾ ਹੈ 
“ਗੁਰ ਕੈ ਸਬਦਿ ਮਹਲੁ ਘਰੁ ਦੀਸੈ। ” (ਹਰੀ ਦਾ ਮਹਲ ਵਸਣ ਲਈ ਘਰ ਜਾਪਦਾ 


- ਬਿਲਾ ੧, ਥਿਤੀ ੧":੨ (839) 
- ਮਾਝ ੧, ਵਾਰ ੨੭ਸ, ੨, ੧੨ (150) 
“ਮਿਲਿ ਮਿਲਿ ਖਾਵਹਿ ਸੰਤ ਸਗਲ ਕਉ ਦੀਜਈ। ”” 


- ਫੁਨ ੫, ੨੨੪੨ (1363) 


- ਗਉਂ ੫, ੮੦, ੨:੧ (179) 


“ਚਰਨ ਗਹਉ ਬਕਉ ਸੁਭ ਰਸਨਾ ਦੀਜਹਿ ਪ੍ਰਾਨ ਅਕੋਰਿ। ” 
- ਜੈਤ ੫, ੯, ੧":੨ (701) 


(3) ਦਿਓ, ਦੇਵੋ 
“ਕੋਟਿ ਕਰਨ ਦੀਜਹਿ ਪ੍ਰਭ ਪ੍ਰੀਤਮ ਹਰਿ ਗੁਣ ਸੁਣੀਅਹਿ ਅਬਿਨਾਸੀ ਰਾਮ। ? 
- ਸੂਹੀ ੫, ੬, ੨੨੧ (780) 


-<<> ਦੇਵੋ 
“ਦੋਸੁ ਨ ਕਾਹੂ ਦੀਜੀਐ ਪ੍ਰਭੁ ਅਪਨਾ ਧਿਆਈਐ। ” 
- ਬਿਲਾ ੫, ੩੫, ੧:੧ (809) 


“ਸਤਗੁਰ ਕੀ ਸੇਵਾ ਗਾਖੜੀ ਸਿਰੁ ਦੀਜੈ ਆਪੁ ਗਵਾਇ। ” (ਵਾਰ ਦਿਓ/ਭੇਟਾ ਕਰੋ) 
- ਸਿਰੀ ੩, ੩੬, ੪:੧ (27) 
“ਜੋ ਸਿਰੁ ਸਾਂਈ ਨ ਨਿਵੈ ਸੋ ਸਿਰੁ ਦੀਜੈ ਡਾਰਿ। ” (ਦੇਈਏ) 
- ਸਿਰੀ ੪, ਵਾਰ ੧੫ਸ, ੨, ੧੧ (89) 
“ਦਸਵੈ ਦੁਆਰਿ ਕੁੰਚੀ ਜਬ ਦੀਜੈ। ? (ਦੇਈ ਦੀ ਹੈ) 
- ਗਉਂ ਕਬ, ੨੪:੩ (341) 
“ਆਪਨੜਾ ਮਨੁ ਵੇਚੀਐ ਸਿਰੁ ਦੀਜੈ ਨਾਲੇ। ” (ਦੇਈਏ) 
- ਆਸਾ ੧, ਅਸ ੧੭, ੫:੧ (420) 





2249 


“ਚਿਤਿ ਨ ਆਇਓ ਪਾਰਬ੍ਰਹਮੁ ਤਾ ਖੜਿ ਰਸਾਤਲਿ ਦੀਤ। ”” 
- ਸਿਰੀ ੫, ਅਸ ੨੬, ੭੪ (71) 


“ਰਾਵੇ ਰੰਗਿ ਰਾਤੜਿਆ ਮਨੁ ਲੀਅੜਾ ਦੀਤਾ ਰਾਮ। ? 
- ਆਸਾ ੧, ਛੰਤ ੧, ੪੨ (436) 
ਹੋਰ ਰੂਪ: 
ਦੀਤੀ - 
““ਦੁਸਮਨ ਮਾਰਿ ਵਿਡਾਰੇ ਸਗਲੇ ਦਾਸ ਕਉ ਸੁਮਤਿ ਦੀਤੀ। ”” 
- ਸੋਰ ੫, ੮੮, ੧":੨ (630) 


“ਸਗਲ ਮਨੋਰਥ ਮੁਕਤਿ ਪਦੁ ਦੀਤੁ । ”” 


- ਗਉ ੫, ੧੪੮, ੧:੨ (195) 


“ਬੰਦੇ ਚਸਮ ਦੀਦੰ ਫਨਾਇ। ”? (ਜੋ ਅੱਖ ਦੇਖੀ ਹੈ, ਜੋ ਦ੍ਰਿਸ਼ਟਮਾਨ ਹੈ) 

- ਤਿਲੰ ੫, ੧, ੧":੧ (723) 
(ਫਾ. ਦੀਦਨ) ਦੇਖਨ ਦੀ ਕ੍ਰਿਯਾ 
“ਦੀਦਨੇ ਦੀਦਾਰ ਸਾਹਿਬ ਕਛੁ ਨਹੀ ਇਸ ਕਾ ਮੋਲੂ।” 

- ਤਿਲੰ ੫, ੫, ੧:੧ (724) 


(ਫਾ. ਦੀਦਾਰ) ਦਰਸਨ 
“ਜੋ ਰਤੇ ਦੀਦਾਰ ਸੇਈ ਸਚੁ ਹਾਕੁ । ”? 
- ਰਾਮ ੫, ਵਾਰ ੫:੧ (959) 
ਹੋਰ ਰੂਪ: 
ਦੀਦਾਰਿ - 
“ਨਾਨਕ ਦਰਿ ਦੀਦਾਰਿ ਸਮਾਇ। ” (ਦਰਸ਼ਨਾਂ ਵਿਚ) 
- ਰਾਮ ੩, ਵਾਰ ੧੯ਸ, ੧, ੨੮ (956) 
ਦੀਦਾਰੁ - 
“ਦੀਦਾਰੁ ਪੂਰੇ ਪਾਇਸਾ ਥਾਉ ਨਹੀ ਖਾਇਕਾ। ” 
- ਸਿਰੀ ੪, ਵਾਰ ੨ਸ, ੧, ੨੨ (83) 


(1) ਅਨਾਥ, ਗਰੀਬ, ਨਿਮਾਨੇ 
“ਦੀਨ ਦਰਦ ਦੁਖ ਭੰਜਨਾ ਸੇਵਕ ਕੈ ਸਤ ਭਾਇ। ” 
- ਸਿਰੀ ੫, ੮੩, ੧:੩ (46) 
“ਹਮ ਬਾਰਿਕ ਦੀਨ ਕਰਹੁ ਪ੍ਰਤਿਪਾਲਾ। ” 
- ਮਾਝ ੪, ੨, ੪੧੨ (94) 
“ਰਾਖਹੁ ਸਰਣਿ ਅਨਾਥ ਦੀਨ ਕਉ ਕਰਹੁ ਹਮਾਰੀ ਗਾਤੇ । ” (ਗਰੀਬ) 
- ਗਉਂ ੫, ੧੩੫”, ੧:੨ (209) 
“ਦੀਨ ਦੁਖ ਭੰਜਨ ਦਯਾਲ ਪ੍ਰਭੁ ਨਾਨਕ ਸਰਬ ਜੀਅ ਰਖ੍ਹਾ ਕਰੋਤਿ। ? 





2250 


- ਸਸ ੫, ੪੭੪ (1358) 
(ਮਹਾਨਕੋਸ਼ ਇਥੇ “ਦੀਨ” ਦੇ ਅਰਥ “ਗਰੀਬੀ” ਕਰਦਾ ਹੈ) 
(2) (ਅ. ਦੀਨ) ਮਜ਼ਬ, ਧਰਮ 
“ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਸੁ ਮੁਸਾਵੈ। ? 
- ਮਾਝ ੧, ਵਾਰ ਦਸ, ੧, ੧:੩ (141) 
(3) ਪਰਲੋਕ 
“ਐਸਾ ਰਾਮੁ ਦੀਨ ਦੁਨੀ ਸਹਾਈ। ” (ਲੋਕ ਪਰਲੋਕ) 
- ਗਉਂ ੫, ੧੭੪, ੧":੧ (200) 
“ਨਿੰਦਕ ਕਾ ਮੁਖੁ ਕਾਲਾ ਹੋਆ ਦੀਨ ਦੁਨੀਆ ਕੈ ਦਰਬਾਰਿ। ” 
- ਧਨਾ ੫, ੧੫, ੨:੨ (674) 
(4) ਦੀਨਤਾ, ਗਰੀਬੀ 
“ਦੁਖ ਦੀਨ ਨ ਭਉ ਬਿਆਪੈ ਮਿਲੈ ਸੁਖ ਬਿਸ੍ਹਾਮੁ। ? 
ਕੂ - ਮਾਰੂ ੫, ੨੪, ੨:੧ (1006) 
(5) ਦਿਤਾ 
““ਸਰਬਸੁ ਨਾਮੁ ਭਗਤ ਕਉ ਦੀਨ। ” 
- ਗਉਂ ੫, ਅਸ ੧੧, ੮:੨ (240) 
“ਬੰਧਨ ਤੋਰਿ ਛੋਰਿ ਬਿਖਿਆ ਤੇ ਗੁਰ ਕੋ ਸਬਦੁ ਮੇਰੈ ਹੀਅਰੈ ਦੀਨ। ” 
- ਟੋਡੀ ੫, ੨੦, ੧੧ (716) 
(6) ਦੀਨਤਾ, ਨਿਮਰਤਾ 
“ਦੀਨ ਗਰੀਬੀ ਆਪੁਨੀ ਕਰਤੇ ਹੋਇ ਸੁ ਹੋਇ। ” 
- ਸਲੋ ਕਬ, ੫੧:੨ (1367) 
ਦੀਨ ਦਇਆਰਾ ਗਰੀਬਾਂ/ਅਨਾਥਾਂ ਉਪਰ ਦਇਆ ਕਰਨ ਵਾਲਾ 
“ਬਿਨਵੰਤ ਨਾਨਕ ਕਰ ਦੇਇ ਰਾਖਹੁ ਗੋਬਿੰਦ ਦੀਨ ਦਇਆਰਾ। ?” 
- ਬਿਹਾ ੫, ਛੰਤ ੭, ੪:੬ (547) 
ਦੀਨ ਦਇਆਲ _ਗਰੀਬਾਂ/ਅਨਾਥਾਂ ਪ੍ਰਤੀ ਦਿਆਲੂ 
“ਪ੍ਰਭ ਗੋਪਾਲ ਦੀਨ ਦਇਆਲ ਪਤਿਤ ਪਾਵਨ ਪਾਰਬੁਹਮ ਹਰਿ ਚਰਣ ਸਿਮਰਿ 
ਜਾਗੁ। ”” 
- ਆਸਾ ੫, ੧੫੫. ੨੧ (409) 
ਹੋਰ ਰੂਪ: 
`ਦੀਨ ਦਇਆਲਾ - 
“ਕਰਿ ਕਿਰਪਾ ਪਰ੍ਭ ਦੀਨ ਦਇਆਲਾ। ”” 
- ਵਡ ੫. ੪, ੧:੧ (563) 
ਦੀਨ ਦਇਆਲਿ - 
“ਦੀਨ ਦਇਆਲਿ ਗੁਰੁ ਸਾਧ ਮਿਲਾਇਆ ਮਿਲਿ ਸਤਿਗੁਰ ਮਲੁ ਲਹਿ ਜਾਇ 
ਜੀਉ।” 
- ਆਸਾ ੪, ਛੰਤ ੧੧, ੩:੫ (445) 


ਦੀਨ ਦੁਖ ਭੰਜਨ ਗਰੀਬਾਂ ਦਾ ਦੁਖ ਦੂਰ ਕਰਨ ਵਾਲਾ 
“ਮੋਹਿ ਸਰਨਿ ਦੀਨ ਦੁਖ ਭੰਜਨ ਤੂੰ ਦੇਹਿ ਸੋਈ ਪ੍ਰਭ ਪਾਈਐ। ”” 





ਪਰ 


- ਗੂਜ ੫, ੨੨੦ ੨੨੧ (500) 
ਹੋਰ ਰੂਪ: 
ਦੀਨ ਦੁਖ ਭੰਜਨੁ - 
“ਭਇਓ ਕ੍ਰਿਪਾਲ ਦੀਨ ਦੁਖ ਭੰਜਨੁ ਜਨਮ ਮਰਣ ਦੁਖ ਲਾਥੇ। ” (ਗਰੀਬਾਂ ਦਾ ਦੁਖ 
ਦੂਰ ਕਰਨ ਵਾਲਾ) 

- ਆਸਾ ੫, ੧੨੬, ੪੩ (403) 
ਦੀਨ ਦੈਆਲ - ਨਿਮਾਣਿਆਂ/ਗਰੀਬਾਂ ਉਪਰ ਦਿਆਲੂ 

“ਦੀਨ ਦੈਆਲ ਸਦਾ ਕਿਰਪਾਲਾ ਸਰਬ ਜੀਆ ਪੁਤਿਪਾਲਾ। ” 

- ਧਨਾ ੫, 2, ੪੧੧ (672) 


“ਆਠ ਪਹਰ ਹਰਿ ਕੇ ਗੁਣ ਗਾਵੈ ਸਿਮਰੈ ਦੀਨ ਦੈਆਲਾ । ”” 
- ਗੂਜ ੫, ੩੨, ੩:੧ (503) 
ਦੀਨ ਬੰਧਵ -- ਨਿਮਾਣਿਆਂ ਦਾ ਮਿੱਤਰ 
“ਨਾਥ ਨਰਹਰ ਦੀਨ ਬੰਧਵ ਪਤਿਤ ਪਾਵਨ ਦੇਵ। ”” 
- ਗੂਜ ੫, ਅਸ ੨, ੧:੧ (508) 


ਦੀਨ ਬੰਧ --- ਦੀਨਾਂ ਦਾ ਬੰਧੂ/ਸਹਾਇਕ 
“ਦੀਨ ਬੰਧ ਸਿਮਰਿਓ ਨਹੀ ਕਬਹੂ ਹੋਤ ਜੁ ਸੰਗਿ ਸਹਾਈ। ” 


- ਟੋਡੀ ੯, ੧, ੧:੨ (718) 


(1) ਦਿਤਾ, ਪ੍ਰ ਦਾਨ ਕੀਤਾ 
“ਲੜਿ ਲੀਨੇ ਲਾਏ ਨਉ ਨਿਧਿ ਪਾਏ ਨਾਉ ਸਰਬਸੁ ਠਾਕੁਰਿ ਦੀਨਾ। ” 
- ਸਿਰੀ ੫, ਛੰਤ ੨, ੫:ਪ (80) 
(2) ਗਰੀਬਾਂ/ਨਿਮਾਣਿਆਂ ਦਾ 
“ਦੀਨਾ ਨਾਥੁ ਸਰਬ ਸੁਖਦਾਤਾ। ” 
- ਗਉ ੧, ੧੨, ੪:੩ (154) 
“ਏਕੁ ਨਿਵਾਹੂ ਰਾਮ ਨਾਮਿ ਦੀਨਾ ਕਾ ਪ੍ਰਭੁ ਨਾਥ। ” 
- ਆਸਾ ੫, ਅਸ ੨, ੫੨ (431) 
(3) ਦਿੱਤਾ, ਸਹਾਇਕ ਕਿਰਿਆ 
“ਸਗਲ ਬਿਆਧਿ ਕੈ ਵਸਿ ਕਰਿ ਦੀਨਾ। ”” 
- ਸੂਹੀ ੫, ਅਸ ੧, ੬:੧ (759) 
“ਮੰਦਾ ਚਿਤਵਤ ਚਿਤਵਤ ਪਚਿਆ ਜਿਨਿ ਰਚਿਆ ਤਿਨ ਦੀਨਾ ਧਾਕੁ । ” 
- ਬਿਲਾ ੫, ੧੦੪, ੧:੨ (825) 
ਦੀਨਾ ਨਾਥ -- ਗਰੀਬਾਂ/ਨਿਮਾਣਿਆਂ ਦਾ ਸੁਆਮੀ 
“ਦੀਨਾ ਨਾਥ ਦੈਆਲ ਦੇਵ ਪਤਿਤ ਉਧਾਰਣਹਾਰੁ । ? 
- ਮਾਝ ੫, ਦਿਨ ੨:੬ (137) 
ਹੋਰ ਰੂਪ: 





ਹੀ 


ਦੀਨਾ ਨਾਥੁ - 
“ਦੀਨਾ ਨਾਥੁ ਦਇਆਲੁ ਨਿਰੰਜਨੁ ਅਨਦਿਨੁ ਨਾਮੁ ਵਖਾਣਾ। ”? 
- ਧਨਾ ੧, ਛੰਤ ੨, ੫:੪ (689) 


(1) ਦਿਤੀ, ਸਹਾਇਕ ਕਿਰਿਆ 
“ਮੁਹਲਤਿ ਕਰਿ ਦੀਨੀ ਕਰਮ ਕਮਾਣੇ ਜੈਸਾ ਲਿਖਤੁ ਧੁਰਿ ਪਾਇਆ। ” 
- ਸਿਰੀ ੫, ਪਹ ੪, ੧:੩ (77) 
(2) ਦਿਤੀ, ਪ੍ਰ ਦਾਨ ਕੀਤੀ 
“ਧਨੁ ਧਨੁ ਗੁਰੁ ਸਤ ਪੁਰਖੁ ਹੈ ਜਿਨਿ ਭਗਤਿ ਹਰਿ ਦੀਨੀ।” 
- ਗਉ ੩, ੩੮, ੨:੩ (163) 


(1) ਧਰਮ, ਵੇਖੋ “ਦੀਨ” 
“ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਂਵੈ। ” 
- ਮਾਝ ੧, ਵਾਰ ਦਸ, ੧, ੧:੨ (141) 
“ਦੀਨੁ ਛਡਾਇ ਦੁਨੀ ਜੋ ਲਾਏ। ”? 
- ਸੂਹੀ ੫, ੨੯, ੧੨੧ (743) 
(2) ਹੀਣਾ, ਕੰਗਾਲ, ਗਰੀਬ, ਨਿਮਾਣਾ 
“ਸੰਤ ਕਾ ਨਿੰਦਕੁ ਦੁਖੀਆ ਅਰੁ ਦੀਨੁ । ? 
- ਗਉਂ ੫. ਸੁਖ ੧੩, ੩:੬ (280) 
“ਪ੍ਰਭੁ ਦਾਤਾ ਮੋਹਿ ਦੀਨੁ ਭੇਖਾਰੀ ਤੁਮ ਸਦਾ ਸਦਾ ਉਪਕਾਰੇ । ” 
- ਸੂਹੀ ੫, ੬, ੨:੧ (738) 


(1) ਦਿਤੇ (ਸਹਾਇਕ ਕਿਰਿਆ) 
“ਕਰੁ ਗਹਿ ਲੀਨੇ ਹਰਿ ਜਸੋ ਦੀਨੇ ਜੋਨਿ ਨਾ ਧਾਂਵੈ ਨਹ ਮਰੀ। ? 

- ਸਿਰੀ ੫, ਛੰਤ ੩, ੫:੪ (81) 
“ਬਾਦਿਸਾਹ ਸਾਹ ਸਭ ਵਸਿ ਕਰਿ ਦੀਨੇ । ” 

- ਗਉਂ ੫, ੧੦੮", ੨:੧ (201) 
ਹੋਰ ਰੂਪ: 
ਦੀਨੋ - 
“ਜਬ ਹਮ ਹਰਿ ਸੇਤੀ ਮਨੁ ਮਾਨਿਆ ਕਰਿ ਦੀਨੋ ਜਗਤੁ ਸਭੁ ਗੋਲ ਅਮੋਲੀ। ” 
(ਦਿਤੇ) 

- ਗਉ ੪, ੫੩, ੧":੨ (168) 

(2) ਦਿਤੇ, ਪ੍ਰ ਦਾਨ ਕੀਤੇ 
“ਕਾਹੂ ਦੀਨੇ ਪਾਟ ਪਟੰਬਰ ਕਾਹੂ ਪਲਘ ਨਿਵਾਰਾ। ” 

- ਆਸਾ ਕਬ, ੧੬, ੧:੧ (479) 


ਹੋਰ ਰੂਪ: 
ਦੀਨੋ - 
“ਲਾਖ ਅਰਬ ਖਰਬ ਦੀਨੋ ਦਾਨ । ? 


- ਗਉ ੫. ੧੧੧, ੧:੨ (202) 





2253 


“ਹਰਿ ਜਨ ਕਉ ਹਰਿ ਦੀਨ ਵਡਾਈ ਹਰਿ ਜਨੁ ਹਰਿ ਕਾਰੈ ਲਾਵੈ । ”” 
- ਮਲਾ ੪, ੪, ੧:੨ (1263) 
ਹੋਰ ਰੂਪ: 
ਦੀਨ੍ਾ ਦਲ 
“ਹਰਿ ਹਰਿ ਤੰਤੁ ਮੰਤੁ ਗੁਰਿ ਦੀਨ੍ਹਾ। ” 
- ਆਸਾ ੫, ੬੨, ੪:੧ (386) 
(1) ਦਿਤਾ (ਸਹਾਇਕ ਕਿਰਿਆ), ਵੇਖੋ “ਦੀਨ” 
ਹੋਰ ਰੂਪ: 
ਦੀਨੀ - 
“ਪ੍ਰਭਿ ਉਸ ਤੇ ਡਾਰਿ ਅਵਰ ਕਉ ਦੀਨੀ। ” 
- ਆਸਾ ੫, ੮੬, ੧੪ (392) 


< 


“ਪ੍ਰਭਿ ਅੰਮ੍ਰਿਤ ਨਾਮੁ ਮਹਾ ਰਸੁ ਦੀਨੋ । ”” 


- ਬਿਲਾ ੫, ੮੬, ੧੨ (821) 

(2) ਪ੍ਰ ਦਾਨ ਕੀਤਾ, ਦਿਤਾ 
“ਸੰਗਿ ਚਲਨ ਕਉ ਤੋਸਾ ਦੀਨਾ ਗੋਬਿੰਦ ਨਾਮ ਕੇ ਬਿਉਹਾਰੀ। ? 

- ਆਸਾ ੫, ੧੨੨, ੧੨ (401) 
ਹੋਰ ਰੂਪ: 
ਦੀਨੇ - 
“ਸਰਬ ਫਲਾ ਦੀਨੇ ਗੁਰਿ ਪੂਰੈ ਨਾਨਕ ਗੁਰਿ ਨਿਸਤਾਰਿਆ। ” 

- ਸਾਰ ੫, ੭੦, ੨੧੨ (1218) 


(1) ਚਹੁਆਂ ਪਾਸਿਆਂ ਤੋਂ ਘਿਰਿਆ ਧਰਤੀ ਦਾ ਖੰਡ ਭਾਵ ਦੇਸ 
“ਸੁਣਿਐ ਦੀਪ ਲੋਅ ਪਾਤਾਲ। ”” 
- ਜਪੁ ੧, ੮੩ (2) 
“ਸਪਤ ਦੀਪ ਸਪਤ ਸਾਗਰਾ ਨਵ ਖੰਡ ਚਾਰਿ ਵੇਦ ਦਸ ਅਸਟ ਪੁਰਾਣਾ। ”? 
- ਸਿਰੀ ੪, ਵਾਰ ੪:੧ (84) 


“ਘਟੰਤ ਰੂਪੰ ਘਟੰਤ ਦੀਪੰ ਘਟੰਤ ਰਵਿ ਸਸੀਅਰ ਨਖ੍ਤ੍ਰ ਗਗਨ । ” 
- ਸਸ ੫, ੯੯੧ (1354) 
(2) ਦੀਵਾ 
“ਰਵਿ ਸਸਿ ਦੀਪ ਅਨੂਪ ਜੋਤਿ ਤ੍ਰਿਭਵਣਿ ਜੋਤਿ ਅਪਾਰ। ” 
- ਸਿਰੀ ੧, ਅਸ ੭, ੨੧੨ (57) 


“ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ। ”? 
- ਧਨਾ ੧, ਸੋਹ ੩, ੧:੧ (172) 





2254 


ਹੋਰ ਰੂਪ: 

ਦੀਪਕਿ - 

“ਤੈ ਗੁਣ ਮਾਇਆ ਵੇਖਿ ਭੁਲੇ ਜਿਉ ਦੇਖਿ ਦੀਪਕਿ ਪਤੰਗ ਪਚਾਇਆ। ” (ਦੀਵੇ ਨੂੰ) 
- ਗੂਜ ੩, ਵਾਰ ੧੨ਸ, ੫, ੨:੧ (513) 


ਦੀਪਕੁ - 
“ਜਿਉ ਅੰਧੇਰੈ ਦੀਪਕੁ ਬਾਲੀਐ ਤਿਉ ਗੁਰ ਗਿਆਨਿ ਅਗਿਆਨੁ ਤਜਾਇ। ” 
- ਸਿਰੀ ੩, ੬੪, ੨੪ (39) 
“ਦੀਪਕੁ ਬਾਂਧਿ ਧਰਿਓ ਬਿਨੁ ਤੇਲ। (ਗਿਆਨ ਰੂਪੀ ਦੀਵਾ) 
- ਰਾਮ ਕਬ, ੯, ੩੨ (971) 
ਦੀਪਕੋ - 
“ਗੁਰ ਦਾ ਸਬਦੁ ਕਰਿ ਦੀਪਕੋ ਇਹ ਸਤ ਕੀ ਸੇਜ ਬਿਛਾਇ ਰੀ। ? 
- ਆਸਾ ੫. ੧੧੮. ੩:੧ (400) 
(2) ਇਕ ਰਾਗ 
“ਮੁਨਿ ਆਈ ਦੀਪਕ ਕੀ ਬਾਰੀ। ” 
- ਰਾਗ ੧:੩੪ (1430) 
(1) ਦੀਵਾ, ਦੀਪਕ 
“ਸਤਿਗੁਰ ਸਬਦਿ ਉਜਾਰੋ ਦੀਪਾ। ” 
- ਬਿਲਾ ੫, ੮੭, ੧":੧ (821) 
(2) ਪਾਣੀ ਨਾਲ ਘਿਰਿਆ ਭੂਖੰਡ 
“ਬਿਆਸ ਮਹਿ ਲੇਖੀਐ ਸਨਕ ਮਹਿ ਪੇਖੀਐ ਨਾਮ ਕੀ ਨਾਮਨਾ ਸਪਤ ਦੀਪਾ। ” 


- ਮਲਾ ਰਵਿ, ੨, ੧੨ (1293) 


- ਆਸਾ ੧, ਵਾਰ ੮ਸ, ੧, ੧੯੨ (467) 
ਦੀਪਾਇਓ --- ਜਗਾਇਆ, ਪ੍ਰਜਵਲਿਤ ਕੀਤਾ 
“ਅਗਿਆਨ ਅੰਧੇਰਾ ਮਿਟਿ ਗਇਆ ਗੁਰ ਗਿਆਨੁ ਦੀਪਾਇਓ। ” 
- ਗਉਂ ੫, ਅਸ ੧੪, ੨੧ (241) 
ਦੀਪਾਇਅਉ - ਪ੍ਰਜਵਲਿਤ ਕੀਤਾ ਭਾਵ ਚਮਕਾਇਆ 
“ਗੁਰ ਅਰਜੁਨੁ ਕਲੂਚਰੈ ਤੈ ਜਨਕਹ ਕਲਸੁ ਦੀਪਾਇਅਉ। ” (ਜਨਕ (ਗਿਆਨ) ਦੇ 
ਕਲਸ ਨੂੰ ਚਮਕਾਇਆ ਹੈ) 
- ਸਵ ੫, ਕਲ ੯:੪ (1408) 


ਦੀਪਾਇਆ -- ਪ੍ਰਕਾਸਿਆ, ਪ੍ਰਜਵਲਿਤ ਕੀਤਾ 
“ਦਾਨਿ ਤੇਰੈ ਘਟਿ ਚਾਨਣਾ ਤਨਿ ਚੰਦੁ ਦੀਪਾਇਆ। ”? 
- ਸੂਹੀ ੧, ਛੰਤ ੪, ੧:੨ (765) 





ਪੀ 


ਪ੍ਰਕਾਸ਼/ਚਾਣਨ ਕੀਤਾ 
“ਅਕਾਲ ਮੂਰਤਿ ਅਜੂਨੀ ਸੰਭਉ ਕਲਿ ਅੰਧਕਾਰ ਦੀਪਾਈ। ”” 
- ਰਾਮ ੫. ਅਸ ੬, ੧੮:੧ (916) 
ਜਗਾਉਣ/ਪ੍ਰਕਾਸ਼ ਕਰਨ ਨਾਲ 
“ਸਬਦਿ ਨਿਵਾਰੀ ਆਗਿ ਜੋਤਿ ਦੀਪਾਈਐ। ” (ਜਗਾਉਣ ਨਾਲ, ਪ੍ਰਕਾਸ਼ ਕਰਨ 
ਨਾਲ) 
- ਸੂਹੀ ੧, ਅਸ ੪, ੬:੨ (752) 
ਰੋਸ਼ਨ ਕਰਨਾ 
“ਆਆਪੇ ਦੀਪ ਲੋਅ ਦੀਪਾਹਾ। ” 
- ਜੈਤ ੪, ੧੦, ੨:੧ (699) 
ਹੋਰ ਰੂਪ: 
ਦੀਪਾਹਿ - 
“ਅੰਧਕਾਰ ਦੀਪਕ ਦੀਪਾਹਿ। ” (ਰੋਸ਼ਨ ਕਰਦਾ/ਚਾਨਣ ਕਰਦਾ ਹੈ) 
- ਗਉਂ ੫, ੭੯, ੨:੧ (179) 
ਜਗਾਇਆ, ਰੋਸ਼ਨ ਕੀਤਾ 
“ਜਹ ਕਹ ਤਹ ਭਰਪੂਰੁ ਸਬਦੁ ਦੀਪਕਿ ਦੀਪਾਯਉ । ” 
- ਸਵ ੩, ੧੬:੩ (1395) 
ਦੀਪਕ, ਦੀਵਾ 
“ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ । ” 
- ਸਲੋ ਕਬ, ੨੧੬੨ (1376) 
ਕਚਹਿਰੀਓ ਅਦਾਲਤ ਤੋ ਹਕੂਮਤ ਵਿਚੋ” 
“ਮਾਣਸਾ ਕਿਅਹੁ ਦੀਬਾਣਹੁ ਕੋਈ ਨਸਿ ਭਜਿ ਨਿਕਲੈ ਹਰਿ ਦੀਬਾਣਹੁ ਕੋਈ ਕਿਥੈ 
ਜਾਇਆ। ” 
- ਵਡ ੪, ਵਾਰ ੧੪੩ (591) 
(ਅ. ਦੀਵਾਨ) ਦਰਬਾਰ/ਕਚਹਿਰੀ ਵਿਚ 


“ਗੁਰਿ ਦੀਬਾਣਿ ਕਵਾਇ ਪੈਨਾਈਓ। ” 
- ਸਿਰੀ ੫, ਅਸ ੨੯, ੪੨ (73) 


ਹੋਰ ਰੂਪ: 

ਦੀਬਾਣੀ - 

“ਜੋ ਮਿਲਿਆ ਹਰਿ ਦੀਬਾਣ ਸਿਉ ਸੋ ਸਭਨੀ ਦੀਬਾਣੀ ਮਿਲਿਆ। ”? 
(ਕਚਹਿਰੀਆਂ/ਦਰਬਾਰਾਂ ਵਿਚ) 


- ਸਿਰੀ ੪, ਵਾਰ ੧੧:੧ (87) 
ਦੀਬਾਣੀਐ - 
“ਹੁਕਮੁ ਮੰਨੇ ਸਿਰਦਾਰੁ ਦਰਿ ਦੀਬਾਣੀਐ। ” (ਦੀਬਾਨ ਵਿਚ) 

- ਮਾਝ ੧, ਵਾਰ ੧੦:੪ (142) 
ਦੀਬਾਣੁ - 





2256 


“ਅਮੁਲੁ ਧਰਮੁ ਅਮੁਲੁ ਦੀਬਾਣੁ । ” (ਕਚਹਿਰੀ/ਦਰਬਾਰ) 
- ਜਪੁ ੧, ੨੬੧੫ (5) 
“ਢੋਰਾ ਜਾਰਾ ਰੰਡੀਆ ਕੁਟਣੀਆ ਦੀਬਾਣੁ । (ਮਜਲਿਸ ਹੈ, ਇਕੱਠਾ ਬੈਠਦੀਆਂ 
ਹਨ) 
- ਸੂਹੀ ੩, ਵਾਰ ੧੪ਸ, ੧, ੧:੧ (790) 
(ਮਹਾਨਕੋਸ਼ ਇਥੇ “ਦੀਬਾਣੁ” ਨੂੰ “ਦੀਬਾਣੁ ` ਕਰਕੇ ਬਣ ਦੇ ਅਰਥ “ਸੁਭਾਅ”, 
“ਆਦਤ? ਕਰਦਾ ਹੈ) 
(1) ਦਰਬਾਰ, ਕਚਹਿਰੀ, ਵੇਖੋ “ਦੀਬਾਣਿ 
(2) ਕਚਿਹਰੀ ਲਾਣ ਵਾਲਾ, ਹਾਕਮ 
“ਤੂੰ ਸਚਾ ਦੀਬਾਣੁ ਹੋਰਿ ਆਵਣ ਜਾਣਿਆ। ” 
- ਮਾਝ ੧, ਵਾਰ ੨੬੯੨ (150) 
“ਤੇਰਾ ਤਾਣੁ ਤੂਹੈ ਦੀਬਾਣੁ । ” (ਦੀਵਾਨ ਲਾਉਣ ਵਾਲਾ, ਹਾਕਮ, ਆਸਰਾ) 
- ਆਸਾ ੧, ੨੧. ੩੦੧ (355) 
ਹੋਰ ਰੂਪ: 
ਦੀਬਾਣੋ - 
“ਕਹੁ ਨਾਨਕ ਥਿਰੁ ਤਖਤਿ ਨਿਵਾਸੀ ਸਚੁ ਤਿਸੈ ਦੀਬਾਣੋ। ” (ਦੀਬਾਣ, ਦਰਬਾਰ, 
ਕਚਿਹਰੀ) 


- ਰਾਮ ੫, ਛੰਤ ੧, ੩:੬ (924) 


(1) ਹਾਕਮ 
“ਕਿਸ ਹੀ ਜੋਰੁ ਦੀਬਾਨ ਮਾਇਆ ਕਾ। ? (ਭਾਵ ਆਸਰਾ) 
- ਮਾਰੂ ੫, ਸੋਲਾ ੨, ੧੩:੨ (1071) 


ਹੋਰ ਰੂਪ: 
ਦੀਬਾਨੁ - 
“ਦੀਬਾਨੁ ਹਮਾਰੋ ਤੁਹੀ ਏਕ। ”? 


- ਗਉ ੫, ੧੪੧", ੧":੧ (210) 
(2) ਕਚਹਿਰੀ 
“ਉਸੁ ਸਾਚੇ ਦੀਬਾਨ ਮਹਿ ਪਲਾ ਨ ਪਕਰੈ ਕੋਇ । ”” 
- ਸਲੋ ਕਬ, ੨੦੧੨ (1375) 
ਹੋਰ ਰੂਪ: 
ਦੀਬਾਨਿ - 
“ਚਲਹੁ ਸਿਤਾਬ ਦੀਬਾਨਿ ਬੁਲਾਇਆ। ”” (ਕਚਹਿਰੀ ਵਿਚ, ਧਰਮ ਰਾਜ ਦੀ) 
- ਸੂਹੀ ਕਬ, ੩, ੧:੪ (792) 
ਦੀਬਾਨੁ - 
“ਦੀਬਾਨੁ ਏਕੋ ਕਲਮ ਏਕਾ ਹਮਾ ਤੁਮ੍ਹਾ ਮੇਲੂ। ” 
- ਆਸਾ ੧, ਵਾਰ ੨੦ਸ, ੧, ੨੮ (473) 
(ਮਹਾਨਕੋਸ਼ ਇਥੇ ਅਰਥ “ਹਾਕਮ” ਕਰਦੇ ਹਨ) 
“ਨਾਨਕ ਸਚਾ ਸਚਿ ਨਾਇ ਸਚੁ ਸਭਾ ਦੀਬਾਨੁ । ” 





ਪੀ 


- ਸਾਰ ੪, ਵਾਰ ੯ਸ, ੧, ੨:੮ (1241) 
(1) ਵਡਾ, ਚਿਰ ਸਥਾਈ, ਡਾਢਾ ਚੰਦਰਾ, ਲੰਮਾ 
“ਦੀਰਘ ਰੋਗੁ ਮਾਇਆ ਆਸਾਧਿਓ। ?” 
- ਗਉ ੫. ਥਿਤੀ ੧੩:੬ (299) 
ਹੋਰ ਰੂਪ: 
ਦੀਰਘੁ - 
“ਹਉਮੈ ਰੋਗੁ ਕਮਾਵਣਾ ਅਤਿ ਦੀਰਘੁ ਬਹੁ ਸੁਆਉ। ” 
- ਬਿਲਾ ੪, ਵਾਰ ੩ਸ, ੩, ੨:੨ (850) 
(2) ਲੰਮ/ਅਕਾਰ ਵਿਚ 
“ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ । ” 
- ਆਸਾ ੧, ਵਾਰ ੧੪ਸ, ੧, ੧੧ (470) 
(3) ਡੂੰਘੀ 
“ਨਾਨਕ ਦ੍ਰਿਸਟਿ ਦੀਰਘ ਸੁਖੁ ਪਾਂਵੈ ਗੁਰ ਸਬਦੀ ਮਨੁ ਧੀਰਾ। ” 
- ਤੁਖਾ ੧, ਬਾਰਾ ੩:੬ (1107) 
(1) ਵਡਾ ਲੰਮ, ਵੇਖੋ “ਦੀਰਘ” (1) 
(2) ਸ਼ਬਦਕ ਅਰਥ ਦੋ ਮਾਤਰਾਂ ਵਾਲਾ ਭਾਵ ਵਡਾ, ਉਚਾ, ਚੰਗੇਰਾ 
“ਆਪਸ ਕਉ ਦੀਰਘੁ ਕਰਿ ਜਾਨੈ ਅਉਰਨ ਕਉ ਲਗ ਮਾਤ। ”? 
- ਮਾਰੂ ਕਬ, ੧, ੨:੧ (1105) 


- ਗਉ ਕਬ, ਵਾਰ ੭:੨ (344) 


“ਮਿਲਓ ਤਿਸੁ ਸਰਬ ਨਿਧਾਨਾ ਪੁਭਿ ਕ੍ਰਿਪਾਲਿ ਜਿਸੁ ਦੀਵਨਾ। ”” 
- ਮਾਰੂ ੫. ਅਸ ੬, ੭:੧ (1019) 


“ਜਉ ਤੁਮ ਦੀਵਰਾ ਤਉ ਹਮ ਬਾਤੀ। ”” 
- ਸੋਰ ਰਵਿ, ੫, ੨੧ (658) 


“ਜਾਂ ਚੈ ਘਰਿ ਲਛਿਮੀ ਕੁਆਰੀ ਚੰਦੁ ਸੂਰਜੁ ਦੀਵੜੇ ਕਉਤਕੁ ਕਾਲੁ ਬਪੁੜਾ ਕੋਟਵਾਲੁ 
ਸੁ ਕਰਾ ਸਿਰੀ। ” 


- ਮਲਾ ਨਾਮ, ੧, ੧:੨ (1292) 
“ਗੜ ਲੀਤਾ ਘਟੁ ਲੁਟਿਆ ਦੀਵੜੇ ਗਇਆ ਬੁਝਾਇ। ” (ਦੀਵੇ ਭਾਵ ਅਖਾਂ) 
- ਸਲੋ ਫਰ, ੪੮:੨ (1380) 


“ਬਿਨੁ ਤੇਲ ਦੀਵਾ ਕਿਉ ਜਲੇ। ”” 
- ਸਿਰੀ ੧, ੩੩, ੧":੧ ( 25) 





2258 


- ਆਸਾ ੫, ੧੫੨, ੩੧੧ (408) 


“ਭਾਉ ਭਗਤਿ ਸਿਉ ਕਾਜੁ ਨ ਕਛੂਐ ਮੇਰੋ ਕਾਮੁ ਦੀਵਾਨੁ । ” 
- ਕੇਦਾ ਕਬ, ੫, ੧:੨ (1124) 


ਦਰਬਾਰ 
“ਪੁਰਖੁ ਅਲੇਖੁ ਸਚੇ ਦੀਵਾਨਾ । ” 


- ਮਾਰੂ ੧, ਸੋਲਾ ੧੯, ੫:੧ (1039) 
ਹੋਰ ਰੂਪ: 
ਦੀਵਾਨਿ - 
“'ਚਲੂ ਦਰਹਾਲੂ ਦੀਵਾਨਿ ਬੁਲਾਇਆ। ” (ਦਰਬਾਰ/ਕਚਹਿਰੀ ਵਿਚ) 
- ਸੂਹੀ ਕਬ, ੩, ੧":੧ (792) 
<< ਦੀਵਾਨ/ਦਰਬਾਰ ਵਿਚ ਵਸਨ/ਬੈਠਣ ਵਾਲਾ 
“ਕੈ ਜਾਨੈ ਆਪਨ ਧਨੀ ਕੈ ਦਾਸੁ ਦੀਵਾਨੀ ਹੋਇ। ” 
- ਸਲੋ ਕਬ, ੧੭੬੨ (1373) 
ਹਾਕਮ, ਦਰਬਾਰ ਲਾਉਣ ਵਾਲਾ 
“ਨਾਨਕ ਇਕਸੁ ਬਿਨੁ ਮੈ ਅਵਰੁ ਨ ਜਾਣਾ ਸਭ ਨਾ ਦੀਵਾਨੁ ਦਇਆਲਾ । ”” 
- ਵਡ ੩, ੫, ੫:੨ (559) 


“ਫਰੀਦਾ ਦੁਹੁ ਦੀਵੀ ਬਲੰਦਿਆ ਮਲਕੁ ਬਹਿਠਾ ਆਇ। ” 
- ਸਲੋ ਫਰ, ੪੮:੧ (1380) 


“ਤੁਧੁ ਆਪੇ ਧਰਤੀ ਸਾਜੀਐ ਚੰਦੁ ਸੂਰਜੁ ਦੁਇ ਦੀਵੇ । ” 
- ਸਿਰੀ ੪, ਵਾਰ ੩:੧ (83) 
“ਜਬ ਲਗੁ ਤੇਲੁ ਦੀਵੇ ਮੁਖਿ ਬਾਤੀ ਤਬ ਸੂਝੈ ਸਭੁ ਕੋਈ। ” 
- ਆਸਾ ਕਬ, ੯, ੧੯੧ (477) 
ਹੋਰ ਰੂਪ: 
ਦੀਵੈ - 
“ਜਿਤੁ ਦੀਵੈ ਸਭ ਸੋਝੀ ਪਾਇ। ” (ਦੀਵੇ ਨਾਲ) 
- ਰਾਮ ੧, ੭, ੧੨ (878) 
ਅਸੀਸ, ਅਸ਼ੀਰਵਾਦ 
“ਅੰਧਾ ਅਖਰੁ ਵਾਉ ਦੁਆਉ। ” (ਫਜੂਲ/ਕੇਵਲ ਮੌਖਕ ਅਸੀਸ ਹੀ ਹੈ) 
- ਗਉ ੧, ੧, ੩:੪ (151) 


ਦੁਆਈ ---- ਅਸੀਸਾਂ 





ਨ 


“ਦੇਨ੍ਹਿ ਦੁਆਈ ਸੇ ਮਰਹਿ ਜਿਨ ਕਉ ਦੇਨਿ ਸਿ ਜਾਹਿ।” 
- ਮਲਾ ੧, ਵਾਰ ੧੯ਸ, ੧, ੧:੩ (1286) 


ਦੂਜੀ ਵਾਰ, ਦੁਬਾਰਾ (ਮਹਾਨਕੋਸ਼), ਦੁਆਲੇ (ਕੋਸ਼, ਸ਼ਬਦਾਰਥ, ਨਿਰਣੇ), “ਪਾਸਿ 
ਦੁਆਸਿ” ਨੇੜੇ ਤੇੜੇ (ਦਰਪਣ) 
“ਓਨਾ ਪਾਸਿ ਦੁਆਸਿ ਨ ਭਿਟੀਐ ਜਿਨ ਅੰਤਰਿ ਕ੍ਰੋਧੁ ਚੰਡਾਲ। ”” 
- ਸਿਰੀ ੪, ੬੬, ੩:੩ (40) 

ਬਾਰਾਂ 
“ਜੇ ਓਹੁ ਦੁਆਦਸ ਸਿਲਾ ਪੂਜਾਵੈ। ” 

- ਗੋਂਡ ਰਵਿ, ੨, ੧:੨ (875) 
ਬਾਹਰਵੀ' ਥਿਤ ਦੁਆਰਾ 
“ਦੁਆਦਸਿ ਮੁਦਰਾ ਮਨੁ ਅਉਧੂਤਾ। ”” 

- ਬਿਲਾ ੧, ਥਿਤੀ ੧੫:੧ (840) 
ਹੋਰ ਰੂਪ: 
ਦੁਆਦਸੀ - 

“ਦੁਆਦਸੀ ਦਇਆ ਦਾਨੁ ਕਰਿ ਜਾਣੈ। ” 

- ਬਿਲਾ ੧, ਥਿਤੀ ੧੬:੧ (840) 
ਮੰਨੇ ਜਾਂਦੇ ਚਾਰ ਯੁੱਗਾਂ ਵਿਚੋ' ਦੀਜੇ ਯੂਗ ਵਿਚ ਇਹ ਯੁੱਗ ਹਨ: ਸਤਯੁਗ, ਤ੍ਰੇਤਾ ਦੁਆਪਰ 
ਤੇ ਕਲਯੁਗ 
“ਸਤਜੁਗਿ ਸਤੁ ਤੇਤਾ ਜਗੀ ਦੁਆਪਰਿ ਪੂਜਾਚਾਰ । ” 

- ਗਉ ਰਵਿ, ਅਸ ੧, ੧:੧ (346) 


ਹੋਰ ਰੂਪ: 


ਦੁਆਪਰੂੁ - 
“ਸਤਜੁਗੁ ਤ੍ਰੇਤਾ ਦੁਆਪਰੁ ਭਣੀਐ ਕਲਿਜੁਗੁ ਉਤਮੋ ਜੁਗਾ ਮਾਹਿ। ” 
`___`= ਅਸਾਂ ੫, ੧੪੦, ੩:੧ (406) 
ਇਕ ਯੁੱਗ, ਵੇਖੋ “ਦੁਆਪਰਿ” ਵਿਚ 
“ਦੁਆਪੁਰਿ ਰਥੁ ਤਪੈ ਕਾ ਸਤੁ ਅਗੈ ਰਥਵਾਹੁ । ” 
- ਆਸਾ ੧, ਵਾਰ ੧੩ਸ, ੧, ੧:੫ (470) 


- ਆਸਾਂ ੪, ਛੰਤ ੧੧, ੩:੧ (445) 
(1) ਦਰਵਾਜ਼ਾ, ਦਰ, ਬੂਹਾ 
“ਚਿਤੇ ਦਿਸਹਿ ਧਉਲਹਰ ਬਗੇ ਬੰਕ ਦੁਆਰ। ”? 
- ਸਿਰੀ ੧, ਅਸ ੧੫, ੧:੧ (62) 
(2) ਇੰਦੀਆਂ ਦੇ ਗੋਲਕ 





2260 


- ਗਉ ੫. ਥਿਤੀ ੧੦:੧ (298) 


“ਸਵੰਤ ਦੁਆਰੰ ਭੀਤ ਰਹਿਤੰ ਬਾਇ ਰੂਪੰ ਅਸਥੰਭਨਹ। ” 
- ਸਸ ੫, ੪:੨ (1354) 
ਦੁਆਰਹਿ --- ਬੂਹਿਓ 
“ਦੁਆਰਹਿ ਦੁਆਰਿ ਸੁਆਨ ਜਿਉ ਡੋਲਤ ਨਹ ਸੁਧ ਰਾਮ ਭਜਨ ਕੀ। ” 
- ਆਸਾ ੯, ੧, ੧੨ (411) 


ਦੁਆਰਾ ---- (1) ਦਰਵਾਜ਼ਾ 
“ਉਸਾਰਿ ਮੜੋਲੀ ਰਾਖੇ ਦੁਆਰਾ ਭੀਤਰਿ ਬੈਠੀ ਸਾਧਨਾ। ” 
- ਗਉ ੧, ੧੪, ੨:੧ (155) 
“ਛੂਮਿ ਭੁਮਿ ਆਏ ਤੁਮ ਚੇ ਦੁਆਰਾ। ” (ਦਰਵਾਜੇ/ਦਰੇ ਤੇ, ਸ਼ਰਨ ਵਿਚ) 
- ਧਨਾ ਨਾਮ, ੪, ੩੨ (693) 
ਹੋਰ ਰੂਪ: 
ਦੁਆਰਿ - 
“ਸੋਹਨਿ ਸਚਿ ਦੁਆਰਿ ਨਾਮੁ ਪਿਆਰਿਆ। ? (ਦੁਆਰੇ ਤੇ) 
- ਸਿਰੀ ੪, ਵਾਰ ੧੧ਸ, ੩, ੧:੪ (86) 
(2) ਦੁਆਰਕਾ ਨਗਰੀ 
“ਕਾਸੀ ਕਾਂਤੀ ਪੁਰੀ ਦੁਆਰਾ। ” 


- ਮਾਰੂ ੧, ਸੋਲਾ ੨, ੯:੨ (1022) 


ਦੁਆਰਿ ---- (1) ਦਰਵਾਜੇ/ਦਰ ਤੇ, ਵੇਖੋ “ਦੁਆਰਾ” (1) 
(2) ਗੋਲਕ ਤੇ 
“ਦਸਵੈ ਦੁਆਰਿ ਪੁਗਟੁ ਹੋਇ ਆਇਆ। ”” 
- ਮਾਰੂ ੪, ਸੋਲਾ ੧, ੬:੨ (1069) 


ਦੁਆਰਿਆ -- ਦੁਆਰੇ/ਦਰ ਤੇ 
“ਮੇਲਿ ਲੈਹੁ ਦਇਆਲ ਢਹਿ ਪਏ ਦੁਆਰਿਆ। ” 
- ਜੈਤ ੫, ਵਾਰ ੧੬:੧ (709) 


ਦੁਆਰੀ ---- (1) ਰਾਹੀਂ, ਦੁਆਰਾ 
“ਅਉਖਧੁ ਨਾਮੁ ਨਿਰਮਲ ਜਲੁ ਅੰਮ੍ਰਿਤੁ ਪਾਈਐ ਗੁਰੂ ਦੁਆਰੀ। ” 
- ਸੋਰ ੫, ੨੮, ੪੧੧ (616) 
(2) ਦੁਆਰੇ/ਦਰ ਤੇ 
“ਅਵਰ ਨ ਸੂਝੈ ਦੂਜੀ ਠਾਹਰ ਹਰਿ ਪਰਿਓ ਤਉ ਦੁਆਰੀ। ” 
- ਟੋਡੀ ੫, ੯, ੧੧ (713) 


“ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ । ? 





2261 


- ਜਪੁ ੧, ੪੧੬ (2) 
(2) ਦਰਬਾਰ, ਕਚਹਿਰੀ 
“ਭੈ ਵਿਚਿ ਰਾਜਾ ਧਰਮ ਦੁਆਰੁ । ” (ਧਰਮ ਰਾਜ ਦੀ ਕਚਹਿਰੀ) 
- ਆਸਾ ੧, ਵਾਰ ੪ਸ, ੧, ੧੬ (464) 


“ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮ ਦੁਆਰੇ । ? 
- ਜਪੁ ੧, ੨੭:੪ (6) 
ਹੋਰ ਰੂਪ: 
ਦੁਆਰੈ - 
“ਦੇਵਣ ਵਾਲੇ ਕੈ ਹਥਿ ਦਾਤਿ ਹੈ ਗੁਰੂ ਦੁਆਰੈ ਪਾਇ। ” (ਦਰ ਉਤੇ/ਤੋ”) 
- ਸਿਰੀ ੩, ੫੦, ੩੨ (33) 
(2) ਦਰ ਭਾਵ ਮਹਿਲ/ਮੰਦਰ 
“ਸੂਖ ਮਹਲ ਜਾ ਕੇ ਊਚ ਦੁਆਰੇ। ” 
- ਸ਼ੂਹੀ ੫, ੧੨, ੧:੧ (739) 
(3) ਗੋਲਕ 
“ਵਜਾਇਆ ਵਾਜਾ ਪਉਣ ਨਉ ਦੁਆਰੇ ਪਰਗਟੁ ਕੀਏ ਦਸਵਾ ਗੁਪਤੁ ਰਖਾਇਆ। ” 
- ਰਾਮ ੩, ਅਨੰੰ ੩੮੨ (922) 


(1) ਦਰ ਤੇ, ਵੇਖੋ “ਦੁਆਰੇ? 
“ਸਾਹ ਵਾਪਾਰੀ ਦੁਆਰੈ ਆਏ। ? (ਦਰਵਾਜ਼ੇ ਤੇ) 

- ਆਸਾ ੫. ੬, ੧"੧ (372) 
“ਪਰਮੇਸਰ ਕੈ ਦੁਆਰੈ ਜਿ ਹੋਇ ਬਿਤੀਤੈ ਸੁ ਨਾਨਕੁ ਆਖਿ ਸੁਣਾਵੈ । ” (ਦਰਬਾਰ 
ਵਿਚ) 

- ਆਸਾ ੫, ੧੦, ੨੯੧ (373) 
(2) ਰਾਹੀ ਦੁਆਰਾ 
“ਗੁਰੂ ਦੁਆਰੈ ਹਮਰਾ ਵੀਆਹੁ ਜਿ ਹੋਆ ਜਾ ਸਹੁ ਮਿਲਿਆ ਤਾਂ ਜਾਨਿਆ। ” 

- ਆਸਾ ੧, ੧੦, ੨੧੧ (351) 
(3) ਭਾਵ ਰਸਤੇ/ਰਾਤ ਤੋ 
“ਜਿਤੁ ਦੁਆਰੈ ਉਬਰੈ ਤਿਤੈ ਲੇਹੁ ਉਬਾਰਿ। ? 

- ਬਿਲਾ ੪, ਵਾਰ ੧੦ਸ, ੩, ੧:੨ (853) 


- ਰਾਮ ਬੇਣੀ, ੧, ੯੯੧ (974) 


“ਝੁਠਾ ਰੁਦਨੁ ਹੋਆ ਦੋਆਲੈ ਖਿਨ ਮਹਿ ਭਇਆ ਪਰਾਇਆ। ” 
- ਸਿਰੀ ੧, ਪਹ ੧, ੪:੪ (75) 


“ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ । ”” 





2262 


- ਜਪੁ ੧, ੨੯:੩ (6) 
“ਸਾਧਸੰਗਿ ਮਿਲਿ ਦੁਇ ਕੁਲ ਸਾਧਿ। ? (ਭਾਵ ਲੋਕ ਪ੍ਰਲੋਕ ਦੀਆਂ ਦੋਵੇ) 
- ਗਉਂ ੫, ੧੬੬, ੪:੧ (199) 
(2) ਦੋ 
“ਏਕੁ ਸੁਆਨੁ ਦੁਇ ਸੁਆਨੀ ਨਾਲਿ। ” 
- ਸਿਰੀ ੧, ੨੯, ੧੧ (24) 
“ਦੁਇ ਕਰ ਜੋੜਿ ਖੜੀ ਤਕੈ ਸਚੁ ਕਹੈ ਅਰਦਾਸਿ। ”” 
- ਸਿਰੀ ੧, ਅਸ ੨, ੨੧੨ (54) 
“ਕਹੁ ਕਬੀਰ ਅਖਰ ਦੁਇ ਭਾਖਿ। ” (ਰਾਮ ਨਾਮ ਦੇ ਦੋ ਅੱਖਰ) 
- ਗਉ ਕਬ, ੩੩, ੩:੧ (329) 


ਦੁਈਆ ---- ਦੂਜਾ, ਦੂਸਰਾ 
“ਜਿਨ ਕਉ ਪਿਆਸ ਹੋਇ ਪ੍ਰਭ ਕੇਰੀ ਤਿਨ ਅਵਰੁ ਨ ਭਾਵੈ ਬਿਨੁ ਹਰਿ ਕੋ 
ਦੁਈਆ। ” 
- ਬਿਲਾ ੪, ਅਸ ੬, ੩:੨ (836) 


“ਭੈ ਦੂਰਿ ਕਰਤਾ ਪਾਪ ਹਰਤਾ ਦੁਸਹ ਦੁਖ ਭਵ ਖੰਡਨੋ । ” 
- ਰਾਮ ੫, ਛੰਤ ੨, ੧:੪ (925) 


(ਸੰ.) (1) ਭੈੜੇ 
“ਬਿੰਥੇ ਬਿਕਾਰ ਦੁਸਟ ਕਿਰਖਾ ਕਰੇ ਇਨ ਤਜਿ ਆਤਮੈ ਹੋਇ ਧਿਆਈ। ”” 

- ਸਿਰੀ ੧, ੨੬, ੨:੧ (23) 
“ਕਾਮ ਕ੍ਰੋਧ ਮਦ ਲੋਭ ਮੋਹ ਦੁਸਟ ਬਾਸਨਾ ਨਿਵਾਰਿ। ? (ਮਾੜੀ, ਮੰਦੀ ਵਾਸਨਾ) 

- ਗੂਜ ੫, ਵਾਰ ੧੮ਸ, ੫, ੧:੧ (523) 

!“ਦੁਸਟ ਭਾਉ ਤਜਿ ਨਿੰਦ ਪਰਾਈ ਕਾਮੁ ਕ੍ਰੋਧੁ ਚੰਡਾਰ। ” (ਮਾੜੀ, ਮੰਦੀ ਬਿਰਤੀ) 

- ਮਲਾ ੧, ੫, ੧੨ (1255) 
(2) ਖੋਟੇ/ਵਿਕਾਰੀ ਮਨੁੱਖ 
“ਸੋ ਗੁਰਮੁਖਿ ਨਾਮੁ ਜਪਿਆ ਵਡਭਾਗੀ ਤਿਨ ਨਿੰਦਕ ਦੁਸਟ ਸਭਿ ਪੈਰੀ ਪਾਏ ।” 

- ਸਿਰੀ ੪, ਵਾਰ ੧੫:੪ (89) 


ਹੋਰ ਰੂਪ: 


ਦੁਸਟਾ - 
“ਆਪਣਿਆ ਭਗਤਾ ਕੀ ਰਖ ਕਰੇ ਹਰਿ ਸੁਆਮੀ ਨਿੰਦਕਾ ਦੁਸਟਾ ਕੇ ਮੁਹ ਕਾਲੇ 
ਕਰਾਏ। ”” 
- ਗਉਂ ੪, ਵਾਰ ੧੪ਸ, ੪, ੨:੪ (308) 
ਦੁਸਟਾਂ - 
“ਜਿਉ ਪਕਰਿ ਦੋੋਪਤੀ ਦੁਸਟਾਂ ਆਨੀ ਹਰਿ ਹਰਿ ਲਾਜ ਨਿਵਾਰੇ। ”” 
- ਨਟ ੪, ਅਸ ੫, ੧":੨ (982) 
(2) ਮਨੁੱਖੀ ਵਿਕਾਰ (ਕਾਮ, ਕ੍ਰੋਧ, ਲੋਭ, ਮੋਹ ਆਦਿ) 
“ਸਾਧ ਸੰਗਿ ਓਇ ਦੁਸਟ ਵਸਿ ਹੋਤੇ। ” 
- ਗਉ ੫, ੮੯, ੩:੪ (182) 





2263 


(3) ਦੁਸ਼ਮਨ, ਵੈਰੀ 
“ਸਾਜਨ ਰਹੰਸੇ ਦੁਸਟ ਵਿਆਪੇ ਸਾਚੁ ਜਪਿ ਸਚੁ ਲਾਹਓ। ” 
- ਗਉ ੧. ਛੰਤ ੧, ੪:੪ (242) 


ਦੁਸ਼ਟ ਕਹਿ ਕੇ ਕੱਢ ਦਿਤਾ 
“ਗੁਨ ਗਾਵਤ ਛੀਪਾ ਦੁਸਟਾਰਿਓ ਪੁਭਿ ਰਾਖੀ ਪੈਜ ਜਨਗੇ । ? 
- ਨਟ ੪, ੪, ੨੨ (976) 


(1) ਦੁਸ਼ਟਪੁਣਾ, ਭੈੜ, ਖੋਟ, ਬੁਰਾਈ 
“ਹਮਰੀ ਮੁਦਰਾ ਨਾਮ ਹਰਿ ਸੁਆਮੀ ਰਿਦ ਅੰਤਰਿ ਦੁਸਟ ਦੁਸਟਾਰੀ। ”” 
- ਦੇਵ ੪, ੫, ੨੧ (528) 
(2) ਵਿਕਾਰੀ/ਖੋਟੇ ਮਨੁਖ 
“ਅੰਤਰਿ ਸੁਖਾ ਬਾਹਿਰ ਸੁਖਾ ਹਰਿ ਜਪਿ ਮਲਨ ਭਏ ਦੁਸਟਾਰੀ। ”” 
੍‌੍ ੍‌੍ -ਰਾਮ ੫, ਆਸ ੮, ੧:੧ (816) 


(1) ਨੀਚਤਾ, ਬਦੀ, ਦੁਸ਼ਟਤਾ 
“ਇਹੁ ਸਰੀਰੁ ਮਾਇਆ ਕਾ ਪੁਤਲਾ ਵਿਚਿ ਹਉਮੈ ਦੁਸਟੀ ਪਾਈ। ” 
- ਸਿਰੀ ੩, ੪੫, ੨:੧ (31) 
(2) ਮਾੜੀ, ਦੁਸਟ 
“ਦੁਸਟੀ ਸਭਾ ਵਿਗੁਚੀਐ ਬਿਖੁ ਵਾਤੀ ਜੀਵਣ ਬਾਦਿ। ”” 
- ਪੁਭਾ ੧, ਅਸ ੩, ੩:੪ (1343) 
(1) ਮੰਦਾ ਵਿਅਕਤੀ, ਖੋਟਾ ਮਨੁੱਖ 
“ਹਉ ਕਿਆ ਮੁਹੁ ਦੇਸਾ ਦੁਸਟੁ ਚੋਰੁ । ” 
- ਸਿਰੀ ੧, ੨੯, ੪੧੨ (24) 
(2) ਮੰਦੀ, ਭੈੜੀ 
“ਦੂਜੈ ਭਾਇ ਦੁਸਟੁ ਆਤਮਾ ਓਹੁ ਤੇਰੀ ਸਰਕਾਰ। ”” 
- ਸਿਰੀ ੩, ੬੩, ੨੨ (38) 
(3) ਵੈਰੀ 
“ਨਾਨਕ ਸੋ ਸੁਰਾ ਵਰੀਆਮੁ ਜਿਨਿ ਵਿਚਹੁ ਦੁਸਟੁ ਅਹੰਕਰਣ ਮਾਰਿਆ। ”” 
੍‌ - ਸਿਰੀ ੪, ਵਾਰ ੧੧ਸ, ੩, ੧:੧ (86) 
“ਸਾਜਨ ਦੁਸਟੁ ਜਾ ਕੈ ਏਕ ਸਮਾਨੈ। ? 
- ਗਉਂ ੫, ਅਸ ੩, ੨:੧ (236) 


(ਫਾ. ਦੁਸ਼ਮਨ) ਵੈਰੀ 
“ਦੂਤ ਦੁਸਮਣ ਸਭਿ ਸਜਣ ਹੋਏ ਏਕੋ ਸੁਆਮੀ ਆਹਿਆ ਜੀਉ। ” 
- ਮਾਝ ੫, ੪੩, ੨:੩ (107) 


ਵੈਰੀ 
““ਦੁਸਮਨ ਕਢੇ ਮਾਰਿ ਸਜਣ ਸਰਸਿਆ। ” 
- ਮਾਝ ੧, ਵਾਰ ੨੩:੪ (148) 





2264 


“ਦੁਤੀਆ ਦੁਹ ਕਰਿ ਜਾਨੈ ਅੰਗ। ? 
- ਗਉ ਕਬ, ੩:੧ (343) 
(2) ਦੋਹਾਂ 
“ਹਰਖ ਸੋਗ ਦੁਹ ਮਾਹਿ ਨਿਰਾਲਾ ਕਰਫੈਹਾਰੁ ਪਛਾਤਾ। ” 
- ਗੂਜ ੫, ੯, ੨:੨ (498) 
“ਹਿੰਦੂ ਮੁਰਤਿ ਨਾਮ ਨਿਵਾਸੀ ਦੁਹ ਮਹਿ ਤਤੁ ਨ ਹੇਰਾ। ? 
ਜਾ - ਪੂੁਭਾ ਕਬ, ੨, ੧:੨ (1349) 


ਦੁਹਸਾਸਨ _-- ਕੁਰੁਵੰਸੀ ਰਾਜਾ ਧ੍ਰਿਤਰਾਸ਼ਟਰ ਦਾ ਪੁਤਰ ਦੁਰਯੋਦਨ ਦਾ ਛੋਟਾ ਭਰਾ ਜਿਸ ਨੇ ਦ੍ਰੋਪਤੀ ਨੂੰ 


ਵਾਲਾਂ ਤੋ ਪਕੜ ਕੇ ਦਰਬਾਰ ਵਿਚ ਬੇਪਤੀ ਕਰਨ ਲਈ ਲਿਆਇਆ ਸੀ 
“ਦੁਹਸਾਸਨ ਕੀ ਸਭਾ ਦੋੋਪਤੀ ਅੰਬਰ ਲੇਤ ਉਬਾਰੀਅਲੇ। ” 

- ਮਾਲੀ ਨਾਮ, ੨, ੧:੨ (988) 
“ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ । ” 

- ਸ਼ੂਹੀ ੫, ੫੪, ੨੨੧ (749) 


ਹੋਰ ਰੂਪ: 


ਦੁਹਹੂੰ - 
““ਦੁਹਹੂੰ ਤੇ ਰਹਤ ਭਗਤੁ ਹੈ ਕੋਈ ਵਿਰਲਾ ਜਾਣਾ। ” 


- ਸਿਰੀ ੫, ੯੬, ੧੨ (51) 


ਦੁਹਕਰਮ _--- ਮਾੜੇ ਕੰਮ, ਖੋਟੇ ਕਰਮ 


੪੨ 


“ਕਰੈ ਦੁਹਕਰਮ ਦਿਖਾਵੈ ਹੋਰ। ”” 
- ਗਉਂ ੫, ੧੪੦, ੧:੧ (194) 


ਦੁਹਕ੍ਰਿਤ ---- ਮੰਦੇ ਕੰਮ, ਖੋਟੇ ਕਰਮ 


“ਤਜਿ ਸਕਲ ਦੁਹਕ੍ਰਿਤ ਦੁਰਮਤੀ ਭਜੁ ਚਕ੍ਰਧਰ ਸਰਣੰ। ? 
- ਗੂਜ ਜੈਦੇ, ੧, ੩:੨ (526) 


ਦੁਹਚਾਰਣਿ -- ਮੰਦੇ/ਭੈੜੇ ਆਚਰਣ ਵਾਲੀ 


“ਜਿਉ ਛਟੜਿ ਘਰਿ ਘਰਿ ਫਿਰੈ ਦੁਹਚਾਰਣਿ ਬਦਨਾਉ। ”? 
- ਸੋਰ ੪, ਵਾਰ ੭ਸ, ੩, ੨੨ (645) 
“ਸੀ ਗੋਪਾਲੂ ਨ ਉਚਰਹਿ ਬਲਿ ਗਈਏ ਦੁਹਚਾਰਣਿ ਰਸਨਾ ਰਾਮ। ” (ਮਾੜੇ ਕਰਮ 
ਕਰਨ, ਮਾੜੇ ਬੋਲ ਬੋਲਣ ਵਾਲੀਏ) 
- ਬਿਲਾ ੫, ਛੰਤ ੪, ੩:੧ (848) 


- ਮਲਾ ੩, ਅਸ ੩, ੨੨ (1277) 


ਦੁਹਚਾਰੀ ---- ਮਾੜੇ ਆਚਰਨ ਵਾਲਾ, ਦੁਰਾਚਾਰੀ, ਮੰਦ ਕਰਮੀ 


“ਤੇ ਨਰ ਭਾਗਹੀਨ ਦੁਹਚਾਰੀ ਓਇ ਜਨਮਿ ਮੁਏ ਫਿਰਿ ਮਰਾ।” 





2265 


- ਬਿਲਾ ੪, ੩, ੩:੨ (799) 
ਹੋਰ ਰੂਪ: 
ਦੁਹਚਾਰੀਆ - 
“ਹਮ ਮੈਲੂ ਭਰੇ ਦੁਹਚਾਰੀਆ ਹਰਿ ਰਾਖਹੁ ਅੰਗੀ ਅੰਡੁ । ” 

- ਸੂਹੀ ੪, ੩, ੩:੧ (732) 


“ਦੁਹਾ ਸਿਰਿਆ ਕਾ ਖਸਮੁ ਆਪਿ ਅਵਰੁ ਨ ਦੂਜਾ ਥਾਉ। ” 
- ਸਿਰੀ ੫, ਅਸ ੨੬, ੯:੩ (71) 

ਹੋਰ ਰੂਪ: 
ਦੂਜ਼ਾਂ = 
“ਦੂਹਾਂ ਤੇ ਗਿਆਨੀ ਸਿਆਣਾ। ” 

- ਗੋਂਡ ਨਾਮ, ੭, ੪:੨ (875) 
(1) ਸਹਾਇਤਾ ਲਈ ਕੀਤੀ ਪੁਕਾਰ 
“ਨਾ ਕਛੁ ਆਇਬੋ ਨਾ ਕਛੁ ਜਾਇਬੋ ਰਾਮ ਕੀ ਦੁਹਾਈ। ” 

- ਧਨਾ ਪੀਪਾ, ੧, ੧":੨ (695) 


(2) ਚੋ ਲਈ 
“ਗਊ ਦੁਹਾਈ ਬਛਰਾ ਮੇਲਿ। ”” 


- ਭੈਰ ਨਾਮ, ੧੦, ੧੯੨ (1166) 
ਦੁਹਾਗਣਿ --- ਪਤੀ ਤੋ ਵਿਛੜੀ ਹੋਈ, ਪਤੀ ਦੀ ਛੱਡੀ ਹੋਈ, ਮੰਦੇ ਭਾਗਾਂ ਵਾਲੀ 
“ਸੇ ਮੈ ਗੁਣ ਨਾਹੀ ਹਉ ਕਿਆ ਕਰੀ ਦੁਹਾਗਣਿ। ? 
- ਵਡ ੪, ੨, ੩:੨ (561) 


-<= ਮੰਦ-ਭਾਗੀ, ਪਤੀ ਤੋ ਵਿਛੜੀ ਹੋਈ, ਛੁਟੜ 
“ਓਹੁ ਘਰਿ ਘਰਿ ਹੰਢੈ ਜਿਉ ਰੰਨ ਦੋਹਾਗਣਿ ਓਸੁ ਨਾਲਿ ਮੁਹੁ ਜੋੜੇ ਓਸੁ ਭੀ ਲਛਣੁ 
ਲਾਇਆ। ” 
- ਗਉਂ ੪, ਵਾਰ ੮ਸ, ੪, ੨:੪ (303) 


-<- (1) ਭੈੜੀ ਇਸਤ੍ਰੀ, ਮੰਦ ਭਾਗਨ 
“ਦੁਖੀ ਦੁਹਾਗਨਿ ਦੁਇ ਪਖ ਹੀਨੀ। ” 
- ਸੂਹੀ ਰਵਿ, ੧, ੨੧ (793) 
(2) ਵਿਧਵਾ 
“ਦਾਸ ਨਾਰੀ ਮੈ ਕਰੀ ਦੁਹਾਗਨਿ। ”” 


- ਪ੍ਰਭਾ ੫, ਅਸ ੧, ੫:੧ (1347) 


ਚੁਆਉਂਦਾ ਹੈ 


“ਬੈਲ ਕਉ ਨੇਤਾ ਪਾਇ ਦੁਹਾਵੈ । ” 
- ਗਉਂ ੫, ੧੬੦, ੨੧ (198) 





2266 


- ਭੈਰ ਨਾਮ, ੩, ੧੨ (1163) 


- ਸੂਹੀ ੫, ੨੯, ੧੩੨ (743) 


“ਇਕਸੁ ਦੁਹੁ ਚਹੁ ਕਿਆ ਗਣੀ ਸਭ ਇਕਤੁ ਸਾਦਿ ਮੁਠੀ। ” 
- ਗਉਂ ੫, ੧੬੯”, ੩:੧ (218) 
(2) ਦੁਹਾਂ, ਦੋਨੋਂ 
“ਜਨਮ ਮਰਨ ਦੁਹੁ ਤੇ ਰਹਿਓ। ” 
- ਗਉ ੫, ਅਸ ੧੩, ੬:੨ (241) 
“ਨਾਨਕ ਸਚਾ ਏਕੁ ਹੈ ਦੁਹੁ ਵਿਚ ਹੈ ਸੰਸਾਰੁ। ” (ਜਨਮ ਮਰਨ) 
- ਰਾਮ ੩, ਵਾਰ ਦਸ, ੩, ੨:੯ (950) 
(3) ਦੰਦ, ਦੁਚਿਤੀ 
“ਬੁਰਾ ਭਲਾ ਤਿਚਰੁ ਆਖਦਾ ਜਿਚਰੁ ਹੈ ਦੁਹੁ ਮਾਹਿ। ? 
- ਸੂਹੀ ੩, ਅਸ ੪, ੭:੧ (757) 
“ਨਯਣਿ ਬਯਣਿ ਮੁਹਿ ਇਕੁ ਇਕੁ ਦੁਹੁ ਠਾਇ ਨ ਜਾਣਿਓ। ” (ਦੇਤ) 
- ਸਵ ੩, ੧੨੨ (1394) 


੦ ੧੧੦੪ 


ਦਹੀ ਤੀ. 


“ਦੁਹੂ ਭਾਤਿ ਤੇ ਆਪਿ ਨਿਰਾਰਾ। ” 


- ਗਉਂ ੫. ਬਾਅ ੨:੭ (250) 
“ਓਇ ਲੇ ਜਾਰੇ ਓਇ ਲੇ ਗਾਡੇ ਤੇਰੀ ਗਤਿ ਦੁਹੂ ਨ ਪਾਈ। ”” 
- ਸੋਰ ਕਬ, ੧, ੧:੨ (654) 


ਮਹਿ ਏਕੈ ਕਹੈ ਕਬੀਰ ਪੁਕਾਰੀ। ”” 
- ਆਸਾਂ ਕਬ, ੨੯, ੩੨ (483) 
ਮੁਸ਼ਕਲ, ਔਖਾ, ਕਠਨ 
“ਸੇਜ ਏਕ ਪੈ ਮਿਲਨੁ ਦੁਹੇਰਾ। ”” 
- ਆਸਾ ਕਬ, ੩੦, ੨੧ (483) 


“ਤਿਸੁ ਬਿਨੁ ਤੁਹੀ ਦੁਹੇਰੀ ਰੀ। ” 
- ਆਸਾ ੫, ੮੨, ੧੧੨ (390) 
(“ਸ਼ਬਦਾਰਥ” ਇਸ ਦੇ ਅਰਥ “ਛੁਟੜ ” ਕਰਦਾ ਹੈ) 
-- ਔਖੀ, ਦੁਖੀ 
“ਮੁੰਧ ਰੈਣਿ ਦੁਹੇਲੜੀਆ ਜੀਉ ਨੀਦ ਨ ਆਵੈ । ” 





2267 


- ਗਉ ੧, ਛੰਤ ੧, ੧:੧ (242) 
- ਗਉ ੧, ਅਸ ੧੨, ੪:੩ (226) 


“ਹਉ ਖਰੀ ਦੁਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨਾ ਪੁਛੇ ਕੋਈ। ” (ਦੁਖੀ) 
- ਗਉ ੧, ੧੩, ੩":੧ (155) 
“ਮਾਣਸ ਸੇਵਾ ਖਰੀ ਦੁਹੇਲੀ। ” (ਦੁਖਦਾਈ) 
- ਬਸੰ ੫, ੮, ੨੩ (1182) 
ਦੁਹੇਲੇ - 
“ਲਿਖਿਆ ਆਇਆ ਪਕੜਿ ਚਲਾਇਆ ਮਨਮੁਖ ਸਦਾ ਦੁਹੇਲੇ। ” 
- ਸਿਰੀ ੫, ਪਹ, ੪, ੫:੩ (78) 
(2) ਔਖਾ 
““ਤਰਣੁ ਦੁਹੇਲਾ ਭਇਆ ਖਿਨ ਮਹਿ ਖਸਮੁ ਚਿਤਿ ਨ ਆਇਓ। ”” 
- ਆਸਾ ੫, ਛੰਤ ੧੧, ੩:੩ (460) 


ਢੁਹੇਲੀ - 


“ਅਨ ਕਾਏ ਰਾਤੜਿਆ ਵਾਟ ਦੁਹੇਲੀ ਰਾਮ। ” (ਔਖੀ) 
- ਬਿਹਾ ੫, ਛੰਤ ੭, ੧:੧ (546) 


“ਦੁਕ੍ਰਿਤ ਸੁਕ੍ਰਿਤ ਮੰਧੇ ਸੰਸਾਰੁ ਸਗਲਾਣਾ। ? 
- ਸਿਰੀ ੫, ੯੬, ੧:੧ (51) 


- ਧਨਾ ਤ੍ਰਿਲੰ, ੧, ੧੨ (695) 


“ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ। ” 
- ਜਪੁ ੧, ੨:੩ (1) 
ਹੋਰ ਰੂਪ: 
ਦੁਖੰ - 
“ਦੁਖੰ ਭਯੰਤਿ ਸੁਖ੍ੰ ਭੈ ਭੀਤੰ ਤ ਨਿਰਭਯਹ । ? 
- ਸਸ ੫, ੩੭੨ (1357) 
ਦੁਖ ਸਾਗਰ -- ਦੁਖਾਂ ਦਾ ਸਮੁੰਦਰ ਭਾਵ ਸੰਸਾਰ 
“'ਦੁਖ-ਸਾਗਰੁ ਤਿਨ ਲੰਘਿਆ ਪਿਆਰੇ ਭਵਜਲੁ ਪਾਰਿ ਪਰੇ । ? 
- ਸੋਰ ੫, ਅਸ ੨, ੧:੩ (641) 





2268 


ਹੋਰ ਰੂਪ: 
ਦੁਖ-ਸਾਗਰੋ - 
“ਮਾਤ ਗਰਭ ਦੁਖ-ਸਾਗਰੋ ਪਿਆਰੇ ਤਹ ਅਪਣਾ ਨਾਮੁ ਜਪਾਇਆ। ” 
- ਸੋਰ ੫, ਅਸ ੨, ੧੧੧ (640) 


ਦੁਖਾਂ ਨੂੰ ਦੂਰ ਕਰਨ ਵਾਲਾ 
“ਤੀਨੇ ਤਾਪ ਨਿਵਾਰਣਹਾਰਾ ਦੁਖਹੰਤਾ ਸੁਖ ਰਾਸਿ। ? 
- ਟੋਡੀ ੫, ੧੩, ੧:੧ (714) 


ਦੁਖ ਦੂਰ ਕਰਨ 
“ਅਉਖਧ ਮੰਤ੍ਰ ਤੰਤ੍ ਪਰ ਦੁਖਹਰ ਸਰਬ ਰੋਗ ਖੰਡਣ ਗੁਣਕਾਰੀ । ? 
- ਸਮੁ ੫, ੯੨ (1389) 


ਦੁੱਖ ਦੂਰ ਕਰਨ ਵਾਲੇ 
“ਦੁਖ ਹਰਤ ਕਰਤਾ ਸੁਖਹ ਸੁਆਮੀ ਸਰਣਿ ਸਾਧੂ ਆਇਆ। ”” 
- ਧਨਾ ੫, ਛੰਤ ੧, ੨:੩ (691) 


ਦੁੱਖ ਦੂਰ ਕਰਨ ਵਾਲੇ 
“ਦੁਖ ਹਰਣ ਦੀਨ ਸਰਣ ਸੀਧਰ ਚਰਨ ਕਮਲ ਅਰਾਧੀਐ। ” 
- ਗਉ ੫. ਛੰਤ ੩, ੧:੩ (248) 


ਦੁੱਖ ਦੂਰ ਕਰਨ ਵਾਲੇ 
“ਦੁਖ ਹਰਨ ਕਿਰਪਾ ਕਰਨ ਮੋਹਨ ਕਲਿ ਕਲੇਸਹ ਭੰਜਨਾ । ” 
- ਬਿਹਾ ੫, ਛੰਤ ੮, ੧:੩ (547) 


ਦੁਖ ਦੂਰ ਕਰਨ ਵਾਲਾ 
“ਸਿਮਰਿ ਮਨਾ ਦਾਮੋਦਰੁ ਦੁਖਹਰੁ ਭੈ ਭੰਜਨੁ ਹਰਿ ਰਾਇਆ। ”? 
- ਗਉ ੫. ਛੰਤ ੩, ੨:੧ (248) 


ਅਤਿ ਦਾ ਦੁਖ 
“ਬਹੰਤਿ ਅਗਾਹ ਤੋਯੰ ਤਰੰਗ ਦੁਖੰਤ ਗ੍ੁਹ ਚਿੰਤਾ ਜਨਮੰ ਤ ਮਰਣਹ। ”” 
- ਸਮ ੫, ੧੭੩੨ (1355) 
(1) ਦੁਖ ਦੇਣ ਵਾਲੀ 
“ਧਨੁ ਸੰਪੈ ਮਾਇਆ ਸੰਚੀਐ ਅੰਤੇ ਦੁਖਦਾਈ। ” 
- ਸੋਰ ੪, ਵਾਰ ੧੫:੧ (648) 
(2) ਦੁਖੀ 
“ਆਇਆ ਕਾਲੁ ਦੁਖਦਾਈ ਹੋਏ ਜੋ ਬੀਜੇ ਸੋ ਖਵਲਾਵੈਗੋ । ” 
- ਕਾਨ ੪, ਅਸ ੫, ੬੨ (1311) 


ਦੁਖਾਂ ਨੂੰ ਦਲਣ ਭਾਵ ਦੂਰ ਕਰਨ ਵਾਲਾ, ਦੁਖ-ਨਾਸ਼ਕ 
“ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ। ” 


- ਸੋਰ ੫, ੬੨, ੧:੧ (624) 





2269 


“ਸੋਭਾ ਹੀਨ ਨਹ ਭਵੰਤਿ ਨਹ ਪੋਹੰਤਿ ਸੰਸਾਰ ਦੁਖਨਹ। ” 
- ਸਸ ੫, ੨੮੨ (1356) 


“ਫੁਨਿ ਦੁਖਨਿ ਨਾਸੁ ਸੁਖਦਾਯਕੁ ਸੂਰਉ ਜੋ ਧਰਤ ਧਿਆਨੁ ਬਸਤ ਤਿਹ ਨੇਰੇ। ” 
- ਸਵ ੪, ਨਲ੍ਹ ੯:੩ (1400) 
ਹੋਰ ਰੂਪ: 


ਦੁਖਨੁ - 
“ਜਉ ਲਉ ਹਉ ਕਿਛੁ ਸੋਚਉ ਚਿਤਵਉ ਤਉ ਲਉ ਦੁਖਨੁ ਭਰੇ । ” 
- ਗਉ ੫, ੧੫੯", ੧:੧ (214) 


ਦੁਖਭੰਜਨ --- ਦੁਖ ਨਾਸ਼ਕ, ਦੁਖਾਂ ਨੂੰ ਤੋੜਨ ਵਾਲਾ 
“ਤੁਮ ਦਇਆਲ ਸਰਬ ਦੁਖ ਭੰਜਨ ਇਕ ਬਿਨਉ ਸੁਨਹੁ ਦੇ ਕਾਨੇ । ” 
- ਗਉ ੪, ੫੬, ੧:੧ (169) 
ਹੋਰ ਰੂਪ: 
ਦੁਖਭੰਜਨਾ - 
“ਹਰਿ ਚਰਨ ਸਰਨ ਗੋਬਿੰਦ ਦੁਖ ਭੰਜਨਾ ਦਾਸ ਅਪੁਨੇ ਕਉ ਨਾਮੁ ਦੇਵਹੁ। ” (ਹੇ ਦੁਖ 
ਦੁਰ ਕਰਨ ਵਾਲੇ, ਸੰਬੋਧਕ) 
ਲੇ - ਧਨਾ ੫, ੫੩, ੧":੧ (683) 
“ਹਰਿ ਕੀ ਨ ਸਿਮਰਹੁ ਦੁਖ ਭੰਜਨਾ। ? (ਦੁੱਖ ਦੁਰ ਕਰਨ ਵਾਲਾ) 
___ - ਭੈਰ ਕਬ, ੧੪, ੧":੨ (1161) 
ਦੁਖ ਭੰਜਨੁ - 
“ਸਰਨਿ ਕੋ ਦਾਤਾ ਦੁਖ ਭੰਜਨੁ ਸੁਖ ਰਾਇ। ”” 
- ਗੂਜ ੫, ੩੨, ੧:੨ (502) 
ਦੁਖਭੰਜਨੋ - 
“ਭਉ ਖੰਡਨੁ ਦੁਖਭੰਜਨੋ ਭਗਤਿ ਵਛਲ ਹਰਿ ਨਾਇਓ। ?” 
- ਗੂਜ ੫, ਅਸ ੧੪, ੫:੧ (241) 


ਦੁਖਾਂ 
“ਸੇਜ ਸੁਹਾਵੀ ਸਰਬ ਸੁਖ ਹੁਣਿ ਦੁਖਾ ਨਾਹੀ ਜਾਇ। ” 
- ਮਾਝ ੧, ਬਾਰਾ ੧੩:੩ (136) 


“ਆਪਣਾ ਆਪੁ ਨ ਪਛਾਣੈ ਮੂੜਾ ਅਵਰਾ ਆਖਿ ਦੁਖਾਏ। ” 
- ਬਿਹਾ ੪, ਵਾਰ ੪ਸ, ੩, ੨:੧ (549) 


“ਲੋਭ ਬਿਖਿਆ ਬਿਖੈ ਲਾਗੇ ਹਿਰਿ ਵਿਤ ਚਿਤ ਦੁਖਾਹੀ।” 
- ਆਸਾਂ ੫, ੧੫੨, ੧":੧ (408) 


-<<੮ (1) ਦੁਖਵਾਲਾ, ਦੁਖਦਾਈ, ਭਾਵ ਦੁੱਖ 
“ਜਿਮੀ ਨਾਹੀ ਮੈ ਕਿਸੀ ਕੀ ਬੋਈ ਐਸਾ ਦੇਨੁ ਦੁਖਾਲਾ। ” 





2270 


- ਸੂਹੀ ਕਬ, ੫, ੧੨ (793) 
(2) ਦੁਖੀ 
“ਸਗਲ ਮਨੋਰਥ ਪੂਰਨ ਹੋਏ ਕਦੇ ਨ ਹੋਇ ਦੁਖਾਲਾ ਜੀਉ। ” 
- ਮਾਝ ੫, ੪੦, ੪:੩ (106) 
ਹੋਰ ਰੂਪ: 
ਦੁਖਾਲੀ - 
“ਬਿਨੁ ਹਰਿ ਨਾਮੁ ਸੁ ਦੇਹ ਦੁਖਾਲੀ। ” (ਦੁੱਖੀ) 
- ਗਉ ੧, ਅਸ ੧੦, ੪:੩ (225) 
“ਚਾਕਰੀ ਵਿਡਾਣੀ ਖਰੀ ਦੁਖਾਲੀ ਆਪੁ ਵੇਚਿ ਧਰਮੁ ਗਵਾਏ। ” (ਦੁਖਦਾਈ) 
- ਗਉ ੩. ਛੰਤ ੫, ੩:੪ (246) 
“ਮੇਰਾ ਪੁਭੁ ਬਿਸਰੈ ਹਉ ਮਰਉ ਦੁਖਾਲੀ। ? (ਦੁਖੀ ਹੋਕੇ) 
- ਬਿਲਾ ੧, ੪, ੨੧ (796) 


““ਪੰਚੇ ਰੁੰਨੇ ਦੁਖਿ ਭਰੇ ਬਿਨਸੇ ਦੂਜੈ ਭਾਇ। ” 


- ਸਿਰੀ ੧, ੧੪, ੧:੩ (19) 


ਦੁਖਿਆ ---- ਦੁਖਿਤ ਕੀਤਾ, ਦੁਖੀ ਕੀਤਾ 
“ਜਿਉ ਜਨ ਚੰਦ੍ਹਾਂਸੁ ਦੁਖਿਆ ਧ੍ਿਸਟਬੁਧੀ ਅਪੁਨਾ ਘਰੁ ਲੂਕੀ ਜਾਰੇ। ” 
- ਨਟ ੪, ਅਸ ੪, ੬੨ (982) 


ਦੁਖਿਆਰੀ --- ਦੁਖੀ ਹੋਈਦਾ ਹੈ 
“ਵੇਸਿ ਨ ਪਾਈਐ ਮਹਾ ਦੁਖਿਆਰੀ। ”” 
- ਪੁਭਾ ੫, ੨, ੫੪੩ (1348) 


(1) ਦੁਖਾਂ ਨਾਲ/ਵਿਚ 
“ਬਿਨੁ ਗੁਰ ਨੀਦ ਨ ਆਵਈ ਦੁਖੀ ਰੈਣਿ ਵਿਹਾਇ। ” 
- ਸਿਰੀ ੩, ੪੭, ੨੨ (31) 
(2) ਦੁਖੀ ਕੀਤੀ ਹੋਈ 
“ਸਾਸੁ ਕੀ ਦੁਖੀ ਸਸੁਰ ਕੀ ਪਿਆਰੀ ਜੇਠ ਕੇ ਨਾਮ ਡਰਉਰੀ। ”” 
- ਆਸਾ ਕਬ, ੨੫, ੧੧ (482) 
(3) ਦੁੱਖ 
“ਜਾ ਕੈ ਸਿਮਰਣਿ ਹੋਇ ਅਨੰਦਾ ਬਿਨਸੈ ਜਨਮ ਮਰਣ ਭੈ ਦੁਖੀ। ” 
- ਸੋਰ ੫, ੩੦, ੧੧ (617) 
(4) ਦੁਖ-ਗੁਸਤ 
“ਓਇ ਆਪਿ ਦੁਖੀ ਸੁਖੁ ਕਬਹੂ ਨ ਪਾਵਹਿ ਜਨਮਿ ਮਰਹਿ ਮਰਿ ਜਾਹਿ। ” 
- ਸੋਰ ੪, ਵਾਰ ੨੬ਸ, ੪, ੨:੪ (652) 
ਦੁਖੀਆ ---- ਦੁਖੀ, ਪੀੜਤ 
“ਭਾਈ ਰੇ ਜਗੁ ਦੁਖੀਆ ਦੂਜੈ ਭਾਇ। ” 
੍‌ - ਸਿਰੀ ੩, ੪੦, ੧":੧ (29) 
“ਜਿਹ ਨਰ ਬਿਸਰਿਆ ਪੁਰਖੁ ਬਿਧਾਤਾ ਤੇ ਦੁਖੀਆ ਮਹਿ ਗਨਣੇਂ। ” (ਦੁਖੀਆਂ ਵਿਚ) 





2271 


- ਸੋਰ ੫, ੧੫, ੨੧੨ (613) 


“ਫਰੀਦਾ ਇਹੁ ਤਨੁ ਭਉਕਣਾ ਨਿਤ ਨਿਤ ਦੁਖੀਐ ਕਉਣੁ । ? 
- ਸਲੋ ਫਰ, ੮੮੦੧ (1382) 


“ਜਿਨੀ ਪੁਰਖੀ ਸਤਗੁਰੁ ਨ ਸੇਵਿਓ ਸੇ ਦੁਖੀਏ ਜੁਗ ਚਾਰਿ। ? 
- ਸਿਰੀ ੩, ੫੩, ੧:੧ (34) 
ਪੀੜਾ, ਤਕਲੀਫ 
“ਦੁਖੁ ਪਰਹਰਿ ਸੁਖੁ ਘਰਿ ਲੈ ਜਾਇ। ”? 
- ਜਪੁ ੧, ੫:੬ (2) 


“ਹਲਤੁ ਪਲਤੁ ਤਿਨੀ ਦੋਵੈ ਗਵਾਏ ਦੁਖੇ ਦੁਖਿ ਵਿਹਾਵਣਿਆ। ”? 


- ਮਾਝ ੩, ਅਸ ੨੩, ੫:੩ (123) 


“ਮਨਮੁਖ ਕਰਮ ਕਰੇ ਅਹੰਕਾਰੀ ਸਭੁ ਦੁਖੋ ਦੁਖੁ ਕਮਾਇ। ” 
- ਸਿਰੀ ੪, ਵਾਰ ੧੨ਸ, ੩, ੧:੮ (87) 


“ਘੋਰ ਦੁਖ੍ਹੰ ਅਨਿਕ ਹੜ੍ਹ ਜਨਮ ਦਾਰਿਦੂੰ ਮਰਾ ਬਿਖਾਦੁੰ । ” 
- ਸਸ ੫, ੧੮੧ (1358) 


ਦ੍ਰੈਤ ਭਾਵ 
“ਇਕੁ ਬਿੰਨ੍ਹਿ ਦੁਗਣ ਜੁ ਤਉ ਰਹੈ ਜਾ ਸੁਮੰਤ੍ਰਿ ਮਾਨਵਹਿ ਲਹਿ। ” 

- ਸਵ ੩, ੧੪੨੫ (1395) 
ਦੋ-ਗੁਣੀ, ਦੂਨੀ 
“ਤੋ ਪਹਿ ਦੁਗਣੀ ਮਜੂਰੀ ਦੈਹਉ ਮੋ ਕਉ ਬੇਢੀ ਦੇਹੁ ਬਤਾਈ ਹੋ। ” 

- ਸੋਰ ਨਾਮ, ੨, ੧੨ (657) 
=<== ਦੋ ਗੰਢੇ, ਅੱਠ ਕੌਡੀਆਂ, ਇਕ ਦਮੜੀ 

“ਖੋਟੇ ਕਾ ਮੁਲੁ ਏਕੁ ਦੁਗਾਣਾ। ? 

- ਧਨਾ ੧, ੬, ੨੧੨ (662) 


ਦੂਣੀ 
“ਉਨ ਤੇ ਦੁਗੁਣ ਦਿੜੀ ਉਨ ਮਾਏ। ” 


- ਗਉਂ ੫, ੭੮, ੧:੪ (178) 
ਹੋਰ ਰੂਪ: 
ਦੁਗੁਣੇ - 
“ਖਟੁ ਕਰਮਾ ਤੇ ਦੁਗੁਣੇ ਪੂਜਾ ਕਰਤਾ ਨਾਇ। ” (ਦੂਣੇ) 
- ਸਿਰੀ ੫, ਅਸ ੨੬, ੫:੩ (70) 





ਟੀ 


“ਦੁਘਟ ਘਟ ਭਉ ਭੰਜਨੁ ਪਾਈਐ ਬਾਹੁੜਿ ਜਨਮਿ ਨ ਜਾਇਆ। ”? 
- ਮਾਰੂ ੧, ਸੋਲਾ ੨੧, ੬:੨ (1042) 


“ਦੁਚਿਤੇ ਕੀ ਦੁਇ ਥੂਨਿ ਗਿਰਾਨੀ ਮੋਹ ਬਲੇਡਾ ਟੂਟਾ। ” 
- ਗਉਂ ਕਬ, ਅਸ ੪੩, ੧:੧ (331) 


(1) ਔਖਿਆਂ, ਤਰਿਆ ਜਾਣ ਵਾਲਾ 
“ਦਾਰਨ ਦੁਖ ਦੁਤਰ ਸੰਸਾਰੁ । ” 
- ਗਉ ੫, ੧੬੬, ੩:੧ (199) 
(2) ਔਖਿਆਂ ਤਰਨ ਵਾਲੇ 
“ਘਰਿ ਆਉ ਪਿਆਰੇ ਦੁਤਰ ਤਾਰੇ ਤੁਧੁ ਬਿਨੁ ਅਢੁ ਨ ਮੋਲੋ। ” 
- ਤੁਖਾ ੧, ਬਾਰ ੬:੩ (1108) 


“ਸਾਧ ਸੰਗੇਣ ਤਰਣੰ ਨਾਨਕ ਮਹਾ ਸਾਗਰ ਭੈ ਦੁਤਰਹ। ”” 

- ਸਸ ੫, ੫੧੨ (1358) 
“ਮਤੇ ਸਮੇਵ ਚਰਣੰ ਉਧਰਣੰ ਭੈ ਦੁਤਰਹ।  ( ਔਖਿਆਂ ਤਰਿਆ ਜਾਣ ਵਾਲਾ 
ਸੰਸਾਰ ਸਾਗਰ ਦੇ ਭੈਅ ਤੋ) 

- ਸਸ ੫, ੬੭੧ (1360) 


“ਮਿਲਿ ਸਤਸੰਗਤਿ ਹਰਿ ਗੁਣ ਗਾਏ ਜਗੁ ਭਉਜਲੁ ਦੁਤਰੁ ਤਰੀਐ ਜੀਉ। ” 
- ਮਾਝ ੪, ੩, ੧੩ (95) 
“ਅੰਤਰਿ ਮੈਲੁ ਅਗਿਆਨੀ ਅੰਧਾ ਕਿਉ ਕਰਿ ਦੁਤਰੁ ਤਰੀਜੈ ਹੇ । ” (ਔਖਿਆਂ 
ਤਰਿਆ ਜਾਣ ਵਾਲਾ ਸੰਸਾਰ ਸਾਗਰ) 
- ਮਾਰੂ ੩, ਸੋਲਾ ੬, ੧੪:੩ (1050) 


---- (1) ਦੈਤ, ਦੂਜਾ ਭਾਵ 
“ਦੁਤੀਆ ਭਾਉ ਬਿਪਰੀਤਿ ਅਨੀਤਿ ਦਾਸਾ ਨਹ ਭਾਵਏ ਜੀਉ। ” 
- ਸਿਰੀ ੫, ਛੰਤ ੩, ੧:੨ (80) 


(2) ਦੂਜੀ ਥਿੱਤ ਦੁਆਰਾ 
“ਦੁਤੀਆ ਦੁਰਮਤਿ ਦੂਰਿ ਕਰਿ ਗੁਰ ਸੇਵਾ ਕਰਿ ਨੀਤ। ” 

- ਗਉ ੫. ਥਿਤੀ ੨:੧ (296) 
(ਮਹਾਨਕੋਸ਼ ਇਥੇ ਵੀ ਅਰਥ “ਦਵੈਤ” ਕਰਦਾ ਹੈ) 
“ਦੁਤੀਆ ਦੁਹ ਕਰਿ ਜਾਨੈ ਅੰਗ। ” (ਦੂਜੀ ਥਿਤ ਦੁਆਰਾ ਉਪਦੇਸ਼ ਹੈ) 

- ਗਉ ਕਬ, ਥਿਤੀ ੩:੧ (343) 
(3) ਦੂਜੀ ਥਾਂ ਤੇ ਫਿਰ 
“ਦੁਤੀਆ ਤਿਆਗੀ ਲੋਗਾ ਰੀਤਿ। ”? 

- ਆਸਾ ੫, ੨, ੨੨ (370) 
“ਦੁਤੀਆ ਜਮੁਨ ਗਏ ਗੁਰਿ ਹਰਿ ਹਰਿ ਜਪਨੁ ਕੀਆ। ”? 





ਪੀ 


- ਤੁਖਾਂ ੪, ਛੰਤ ੪, ੪:੧ (1116) 
“ਦੁਤੀਆ ਮਉਲੇ ਚਾਰਿ ਬੇਦ। ” (ਦੂਜੀ ਗਲ ਇਹ ਹੈ) 
- ਬਸੰ ਕਬ, ੧, ੨:੧ (1193) 
(4) ਦੂਜਾ 
“ਦੁਤੀਆ ਮਤਾ ਦੁਇ ਮਾਨੁਖ ਪਹੁਚਾਵਉ । ”” 

- ਆਸਾਂ ੫, ੫, ੨੧੨ (371) 
“ਕਹਿ ਕਬੀਰ ਜਗਜੀਵਨੁ ਐਸਾ ਦੁਤੀਆ ਨਾਹੀ ਕੋਇ। ” 

- ਆਸਾ ਕਬ, ੨੭, ੩੨ (482) 
(5) ਦੁਆਪਰ, ਇਕ ਯੁੱਗ 
“ਦੁਤੀਆ ਅਰਧੋ ਅਰਧਿ ਸਮਾਇਆ। ? 

- ਰਾਮ ੫, ੧੨, ੨:੩ (886) 
ਤੇੜ, ਫਰਕ (ਸ਼ਬਦਾਰਥ) ਨਿਰਣੈ, ਦੁਹਰਾ, ਘਾਟਾ, ਨੁਕਸਾਨ (ਕੋਸ਼) (ਮਹਾਨਕੋਸ਼), 
ਘਾਟ (ਦਰਪਣ) 

“ਤ੍ਰਿਤਿਏ ਮਹਿ ਕਿਛੁ ਭਇਆ ਦੁਤੇੜਾ। ” 
- ਰਾਮ ੫, ੧੨, ੨੨ (886) 


“ਦੁੰਦਰ ਦੂਤ ਭੂਤ ਭੀਹਾਲੇ। ” 
- ਮਾਰੂ ੧, ਸੋਲਾ ੧੧, ੮:੧ (1031) 


“ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਜਲ ਦੁਧ ਹੋਇ।” 
- ਸਿਰੀ ੧, ਅਸ ੧੧, ੪:੧ (160) 
“ਦੁਧ ਬਿਨੁ ਧੇਨੁ ਪੰਖ ਬਿਨੁ ਪੰਖੀ ਜਲ ਬਿਨੁ ਉਤਭੁਜ ਕਾਮਿ ਨਾਹੀ। ” 
- ਸਿਰੀ ੧, ੧੯, ੧:੧ (354) 
ਦੁਧਵਾਨੀ ---- ਦੁਧ ਵਰਗੇ ਭਾਵ ਚਿਟੇ 
“ਨੈਨਹੁ ਨੀਰੁ ਬਹੈ ਤਨੁ ਖੀਨਾ ਭਏ ਕੇਸ ਦੁਧਵਾਨੀ। ”” 
- ਸੋਰ ਭੀਖ, ੧, ੧੧ (659) 


“ਮੈ ਮਤ ਜੋਬਨਿ ਗਰਬਿ ਗਾਲੀ ਦੁਧਾ ਥਣੀ ਨ ਆਵਏ । ”” 
- ਗਉ ੧. ਛੰਤ ੧, ੧੫ (242) 


- ਮਾਝ ੧, ਵਾਰ ੧ਸ, ੧, ੨੧ (137) 


“ ਨਦੀਆ ਹੋਵਹਿ ਧੇਣਵਾ ਸੁੰਮ ਹੋਵਹਿ ਦੁਧੁ ਘੀਉ। ? 
- ਮਾਝ ੧, ਵਾਰ ੯ਸ, ੧, ੧:੧ (141) 





2274 


ਦੁਧੈ - 
“ਧੇਨੁ ਦੁਧੈ ਤੇ ਬਾਹਰੀ ਕਿਤੈ ਨ ਆਵੈ ਕਾਮ। ”! (ਦੁਧ ਤੋ) 
- ਮਾਝ ੫, ਬਾਰ ੧੮੩ (133) 


ਜਗਤ, ਦੁਨੀਆ ਦੇ ਲੋਕ, ਖਲਕਤ 
“ਹੋਰਿਓ ਗੰਗ ਵਹਾਈਐ ਦੁਨਿਆਈ ਆਸਥੈਂ ਕਿ ਕਿਓਨੁ । ” 
- ਰਾਮ ਬਸ, ੪:੧ (967) 
(1) ਦੁਨੀਆ 
“ਸਭ ਦੁਨੀ ਆਵਣ ਜਾਵਣੀ ਮੁਕਾਮੁ ਏਕੁ ਰਹੀਮੁ । ” 
- ਸਿਰੀ ੧, ਅਸ ੧੭, ੬:੨ (64) 
(2) ਦੁਨੀਆਦਾਰੀ 
“ਦੀਨ ਛਡਾਇ ਦੁਨੀ ਜੋ ਲਾਏ। ”” 
- ਸ਼ੂਹੀ ੫, ੨੯, ੧:੧ (743) 
(3) ਮਾਇਆ 
“ਦੁਖੀ ਦੁਨੀ ਸਹੇੜੀਐ ਜਾਇ ਤ ਲਗਹਿ ਦੁਖ। ? 
- ਮਲਾ ੧, ਵਾਰ ੨੧ਸ, ੧, ੨:੧ (1287) 
(1) (ਅ. ਦੁਨੀਆ) ਸੰਸਾਰ, ਜਗਤ 
“ਸਭ ਦੁਨੀਆ ਆਵਣ ਜਾਣੀਆ। ” 
- ਸਿਰੀ ੧, ੩੩, ੩:੩ (26) 
(2) ਜਗਤ ਦੇ ਲੋਕ 


“ਸਭ ਦੁਨੀਆ ਸੁਬਹਾਨੁ ਸਚਿ ਸਮਾਈਐ। ”” 


- ਮਾਝ ੧, ਵਾਰ ੯:੭ (142) 


(1) ਦੁਨੀਆਦਾਰ 
“ਫਰੀਦਾ ਦਰ ਦਰਵੇਸੀ ਗਾਖੜੀ ਚਲਾਂ ਦੁਨੀਆਂ ਭਤਿ। ” 
- ਸਲੋ ਫਰ, ੨੦੧ (1378) 
(2) ਦੁਨੀਆਂ ਦੇ ਲੋਕ, ਖਲਕਤ 
“ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਇ। ” 
- ਤਿਲੰ ੫, ੧, ੧":੨ (723) 
ਦੁਨੀਆ 
“ਖਾਕ ਨੂਰ ਕਰਦੰ ਆਲਮ ਦੁਨੀਆਇ। ” 
- ਤਿਲੰ ੫, ੧, ੧:੧ (723) 
ਦੁਨੀਆ ਦੇ, ਜਗਤ ਦੇ, ਸੰਸਾਰ ਦੇ 
“ਕਾਲੁ ਬੁਰਾ ਖੈ ਕਾਲੂ ਸਿਰਿ ਦੁਨੀਆਈਐ। ”” 
- ਮਾਝ ੧, ਵਾਰ ੨੦:੪ (147) 
ਸੰਸਾਰੀ ਮਨੁੱਖ, ਸੰਸਾਰ ਦੇ ਧੰਧਿਆਂ ਵਿਚ ਉਲਝਿਆ ਮਨੁੱਖ 
“ਵਡੇ ਵਡੇ ਜੋ ਦੁਨੀਆਦਾਰ । ”? 
- ਗਉਂ ੫, ੬, ੨:੧ (238) 





ਸੰ 


-੨- ਸੰਸਾਰੀ ਮਨੁਖ 
“ਵਡਾ ਹੋਆ ਦੁਨੀਦਾਰੁ ਗਲਿ ਸੰਗਲੂ ਘਤਿ ਚਲਾਇਆ। ” 
- ਆਸਾ ੧, ਵਾਰ ੩੨ (464) 


“ਜੇ ਕੋ ਹੋਵੈ ਦੁਬਲਾ ਨੰਗ ਭੁਖ ਕੀ ਪੀਰ। ? 
- ਸਿਰੀ ੫, ਅਸ ੨੬, ੨੧ (70) 


“ਧਨ ਥੀਈ ਦੁਬਲਿ ਕੰਤ ਹਾਂਵੈ ਕੇਵ ਨੈਣੀ ਦੇਖਏ । ” 
- ਗਉ ੧. ਛੰਤ ੧, ੧:੩ (242) 


ਦੁਬਲੀਆ --- ਕੰਮਜੋਰ, ਮਾੜੀ 
“ਸਾ ਧਨ ਦੁਬਲੀਆ ਜੀਉ ਪਿਰ ਕੈ ਹਾਂਵੈ । ”” 
-ਗਉ ੧, ਛੰਤ ੧, ੧:੨ (242) 


ਦ੍ਰੈਤ ਭਾਵ ਮਨ ਦੀ ਡਾਵਾਂ ਡੋਲ ਹਾਲਤ, ਦੁਚਿਤੀ ਦੋ ਬਿਧਾਂ ਵਿਚ ਹੋਣਾ, ਦੁਪਾਸੀ ਬਿਰਤੀ 
“ਦੁਬਿਧਾ ਲਾਗੇ ਪਚਿ ਮੁਏ ਅੰਤਰਿ ਤ੍ਰਿਸਨਾ ਅਗਿ। ? 
- ਸਿਰੀ ੧, ੧੪, ੨੨ (19) 
“ਬਿਨੁ ਗੁਰ ਮੁਕਤਿ ਨ ਪਾਈਐ ਨਾ ਦੁਬਿਧਾ ਮਾਇਆ ਜਾਇ। ” (ਦ੍ਰੈਤ ਵਿਚ ਰਖਣ 
ਵਾਲੀ ਮਾਇਆ) 
- ਸਿਰੀ ੩, ਅਸ ੨੧, ੫:੩ (67) 


“ਮੁੰਧ ਇਆਣੀ ਦੁੰਮਣੀ ਸੂਹੈ ਵੇਸਿ ਲੋਭਾਇ। ” 
੍‌੍ - ਸੂਹੀ ੩, ਵਾਰ ੩ਸ, ੩, ੨:੩ (786) 
ਦੁਮਾਲੜਾ - (ਫਾ. ਦੁੰਬਾਲਾ) ਸਿਰ ਉਪਰ ਕਲਗੀ ਵਾਗੂੰ ਫਰਾਉਣ ਵਾਲਾ ਪਗੜੀ ਦਾ 
ਲੜ, ਤੁਰਾ 
“ਮੈ' ਗੁਰ ਮਿਲਿ ਉਚ ਦੁਮਾਲੜਾ। ”” 
- ਸਿਰੀ ੫, ਅਸ ੨੯, ੧੭੨ (74) 


“ਦੁਯਾ ਕਾ ਗਲੁ ਚਿਤਿ ਨ ਜਾਣਦਾ। ” 
- ਸਿਰੀ ੫, ਅਸ ੨੯, ੩੨ (73) 


“ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ। ” 
- ਆਸਾ ੧, ਵਾਰ ੧:੨ (463) 


“ਦੂਯੈ ਭਾਇ ਵਿਗੂਚੀਐ ਗਲਿ ਪਈਸੁ ਜਮ ਕੀ ਫਾਸ। ” 
- ਮਾਝ ੫. ਬਾਰਾਂ ੫:੩ (134) 


-<<== (1) ਭੈੜੀ ਵਾਸ਼ਨਾ 





2276 


“ਲਾਗਿ ਪਰੇ ਦੁਰਗੰਧ ਸਿਉ ਨਾਨਕ ਮਾਇਆ ਬੰਧ। ? (ਭਾਵ ਮੰਦ ਭਾਵਨਾ) 
- ਗਉ ੫. ਬਾਅ ੧੧ਸ:੨ (252) 
(2) ਬਦਬੂ 
“ਮੁਖਿ ਆਵਤ ਤਾ ਕੈ ਦੁਰਗੰਧ। ” 
- ਗਉ ੫. ਸੁਖ ੫, ੬:੪ (269) 
(3) ਭੈੜੀ ਬੋ/ਗੰਦਗੀ ਵਾਲਾ 
“ਦੁਰਗੰਧ ਅਪਵਿਤ੍ਰ ਅਪਾਵਨ ਭੀਤਰਿ ਜੋ ਦੀਸੈ ਸੋ ਛਾਰਾ। ” 
- ਦੇਵ ੫, ੧੧, ੧":੨ (530) 
(4) ਨਿੰਦਿਤ ਪਦਾਰਥ 
“ਜੋ ਦੂਜੇ ਭਾਇ ਸਾਕਤ ਕਾਮਨਾ ਅਰਥਿ ਦੁਰਗੰਧ ਸਰੇਵਦੇ ਸੋ ਨਿਹਫਲ ਸਭੁ 
ਅਗਿਆਨੁ। ”” 
- ਸੂਹੀ 8, ੧੧, ੨੨ (734) 
“ਓਇ ਆਵਹਿ ਜਾਹਿ ਭਵਾਈਅਹਿ ਬਹੁ ਜੋਨੀ ਦੁਰਗੰਧ ਭਾਖੁ । ” (ਨਿੰਦਿਤ 
ਪਦਾਰਥ) 
- ਮਾਰੂ ੪, ੬, ੩:੩ (997) 
(5) ਵਿਸ਼ੇ ਵਿਕਾਰ 
“ਭਰਿ ਜੋਬਨਿ ਲਾਗਾ ਦੁਰਗੰਧ। ”? 
- ਰਾਮ ੫, ੨੩, ੨੪੨ (890) 
ਔਖਾ, ਜਿਥੇ ਜਾਣਾ ਕਠਿਨ ਹੋਵੇ 
“ਦੁਰਗਮ ਸਥਾਨ ਸਗਮੰ ਮਹਾ ਦੁਖ ਸਰਬ ਸੁਖਣਹ। ?? 
੍‌ ਰਹ - ਸਸ ੫, ੪੪੯੧ (1358) 
“ਦੁਰਗ” ਦੈੱਤ ਨੂੰ ਮਾਰਨ ਵਾਲੀ ਦੇਵੀ 
“ਦੁਰਗਾ ਕੋਟਿ ਜਾ ਕੈ ਮਰਦਨੁ ਕਰੈ । ? 
- ਭੈਰ ਕਬ, ਅਸ ੨, ੧:੩ (1162) 


ਬਦਬੂ ਵਾਲੇ, ਬੁਰੀ ਸੁਗੰਧ ਵਾਲੇ 
“ਮਿਲਤ ਸੰਗਿ ਪਾਪਿਸਟ ਤਨ ਹੋਏ ਦੁਰਗਾਦਿ। ? 


- ਬਿਲਾ ੫, ੩੮, ੨੨ (810) 
ਬਦਬੂ ਵਾਲੇ, ਗੰਦੇ 
“ਜੈਸੇ ਮੀਠੈ ਸਾਦਿ ਲੋਭਾਏ ਝੂਠੇ ਧੰਧਿ ਦੁਰਗਾਧੇ। ” 
- ਆਸਾ ੫, ੧੨੬, ੨੨ (403) 
ਖੋਟੇ,/ਮੰਦਾ/ਭੈੜਾ ਆਦਮੀ 
“ਕਾਮੁ ਕ੍ਰੋਧ ਸੰਗਿਤ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ। ”? 
- ਗਉਂ ੯, ੧, ੧%:੨ (219) 
ਵੈਰੀ, ਮਿੱਤਰ ਦੇ ਉਲਟ 
“'ਸਹਣ ਸੀਲ ਸੱਤੰ ਸਮ ਮਿਤ੍ਸੁ ਦੁਰਜਨਹ । ? 
- ਸਸ ੫, ੨੭੧ (1356) 





ਰਤ 


ਦੁਰਜਨਾ ---- ਖੋਟੇ/ਮੰਦੇ/ਭੈੜੇ ਆਦਮੀ 
“ਮਨ ਅੰਤਰਿ ਹਉਂਮੈ ਰੋਗੁ ਹੈ ਭਰਮਿ ਭੂਲੇ ਮਨਮੁਖ ਦੁਰਜਨਾ। ” 
- ਗਉਂ ੪, ਵਾਰ ੩ਸ, ੪, ੧:੧ (301) 
ਹੋਰ ਰੂਪ: 
ਦੁਰਜਨੂੰ - 
““ਦੁਰਜਨੁ ਦੂਜਾ ਭਾਉ ਹੈ ਵੇਛੋੜਾ ਹਉਮੈ ਰੋਗੁ । ” 
- ਮਾਰੂ ੫, ਵਾਰ ੨ਸ, ੫, ੩:੧ (1094) 
ਦੁਰਜੋਧਨ --- ਪਾਂਡਵਾਂ ਦਾ ਵਿਰੋਧੀ, ਕੌਰਵਾਂ ਦਾ ਮੁੱਖੀ ਚੰਦਰਬੰਸੀ ਰਾਜਾ ਧ੍ਰਿਤਰਾਸ਼ਟਰ ਦਾ ਵਡਾ ਪੁੱਤਰ 
“ਮੇਰੀ ਮੇਰੀ ਕੈਰਉ ਕਰਤੇ ਦੁਰਜੋਧਨ ਸੇ ਭਾਈ। ” 
- ਧਨਾ ਨਾਮ, ੧, ੨:੧ (692) 


ਹੋਰ ਰੂਪ: 


ਦੁਰਜੋਧਨੁ - 
““ਬੂਡਾ ਦੁਰਜੋਧਨੁ ਪਤਿ ਖੋਈ। ” 
- ਗਉ ੧, ਅਸ ੯. ੯:੧ (225) 


“ਲਗੁ ਚਰਣ ਸਰਣ ਦਇਆਲ ਪੀੀਤਮ ਸਗਲ ਦੁਰਤੁ ਬਿਖੰਡਨੋ । ? 
- ਬਿਲਾ ੫, ਛੰਤ ੩, ੧:੪ (847) 


“ਮੋਹ ਮਿਥਨ ਦੁਰੰਤ ਆਸਾ ਬਾਸਨਾ ਬਿਕਾਰ। ”” 
- ਗੂਜ ੫. ਅਸ ੨, ੫:੧ (508) 


- ਗਉਂ ੫. ਸੁਖ ੨, ੮:੬ (265) 
“ਹਾਥੁ ਦੇਇ ਰਾਖੇ ਪਰਮੇਸੁਰਿ ਸਗਲਾ ਦੁਰਤੁ ਮਿਟਾਇਆ। ” 
- ਦੇਵ ੫, ੨੩, ੧੨ (532) 


ਦੁਰਬਚਨ _--- ਕੌੜੇ/ਮਾੜੇ ਬੋਲ, ਕੁਵਾਕ 
“ਦੁਰਬਚਨ ਭੇਦ ਭਰਮੰ ਸਾਕਤ ਪਿਸਨੰ ਤ ਸੁਰਜਨਹ । ” 
- ਸਸ ੫, ੪੪੧੨ (1358) 


ਦੁਰਬਲ ---- ਕੰਮਜੋਰ, ਨਿਤਾਣਾ 
“ਸੋਈ ਮੁਕੰਦੁ ਦੁਰਬਲ ਧਨੁ ਲਾਧੀ। ”? 
- ਗੋਂਡ ਕਬ, ੧, ੨:੪ (875) 
ਦੁਰਬਾਸਾ - ਇਕ ਰਿਸ਼ੀ ਜਿਸ ਨਾਲ ਯਾਦਵਾਂ ਨੇ ਮਖੌਲ ਕੀਤਾ ਸੀ 
“'ਦੁਰਬਾਸਾ ਸਿਉ ਕਰਤ ਠਗਉਰੀ ਜਾਦਵ ਏ ਫਲ ਪਾਏ । ” 
ਸੇ - ਧਨਾ ਨਾਮ, ੧, ੪:੧ (693) 


ਦੁਰਮਤਿ ---- (1) ਭੈੜੀ/ਖੋਜੀ ਬੁੱਧੀ ਕਰਕੇ 





2278 


“ਸਬਦਿ ਨ ਭੀਜੈ ਸਾਕਤਾ ਦੁਰਮਤਿ ਆਵਨੁ ਜਾਨੁ। ? 
- ਸਿਰੀ ੧, ੧੯, ੧:੨ (21) 
“ਹੋਇ ਕੁਚੀਲੁ ਰਹਾ ਮਲੁ ਧਾਰੀ ਦੁਰਮਤਿ ਮਤਿ ਵਿਕਾਰ। ? (ਭੈੜੀ ਮਤ ਭਾਵ 
ਮੂਰਖਤਾ) 
੍‌ - ਮਾਝ ੧, ਵਾਰ ੪ਸ, ੧, ੧:੫ (139) 
(2) ਭੈੜੀ/ਖੋਟੀ ਮਤਿ ਵਾਲਾ 
“ਦੁਰਮਤਿ ਹਰਣਾਖਸੁ ਦੁਰਾਚਾਰੀ । ” 
- ਗਉਂ ੧, ਅਸ ੯, ੪:੧ (224) 
“ਮਨਮੁਖ ਅਗਿਆਨੁ ਦੁਰਮਤਿ ਅਹੰਕਾਰੀ। ”” 
- ਗਉਂ ੪, ਵਾਰ ੨੬ਸ, ੩, ੨:੧ (314) 
“ਐਸੇ ਦੁਰਮਤਿ ਨਿਸਤਰੇ ਤੂ ਕਿਉ ਨ ਤਰਹਿ ਰਵਿਦਾਸ। ” 
- ਕੇਦਾ ਰਵਿ, ੧, ੩:੨ (1124) 


ਭੈੜੀ ਮਤ 
“ਮ੍ਰਿਗ ਤ੍ਰਿਸਨਾ ਗੰਧਰਬ ਨਗਰੰ ਦੂਮ ਛਾਯਾ ਰਚਿ ਦੁਰਮਤਿਹ। ” 
- ਸਸ ੫, ੨੯੯੧ (1356) 


ਮੰਦੀ ਬੁੱਧੀ/ਵਾਸ਼ਨਾ, ਬੇਸਮਝੀ 
“ਤਜਿ ਸਕਲ ਦੁਹਕ੍ਰਿਤ ਦੁਰਮਤੀ ਭਜੁ ਚਕ੍ਰਧਰ ਸਰਣੰ। ”? 

- ਗੂਜ ਜੈਦੇ, ੧, ੩:੨ (526) 
“ਸਾਕਤ ਮੁਠੇ ਦੁਰਮਤੀ ਹਰਿ ਰਸੁ ਨ ਜਾਣੰਨ੍ਿ। ” (ਭੈੜੀ ਮਤ ਕਰਕੇ) 


- ਬਿਲਾ ੪, ਵਾਰ ੧੨ਸ, ੩, ੧:੩ (854) 


ਭੈੜੀ ਮਤ ਵਾਲਾ, ਖੋਟੀ ਬੁੱਧੀ ਵਾਲਾ 
“ਨਿਤ ਨਿਹਫਲ ਕਰਮ ਕਮਾਇ ਬਫਾਵੈ ਦੁਰਮਤੀਆ। ”” 
- ਤਿਲੰ ੪, ੨, ੧੧ (723) 
ਔਖਿਆਂ ਲਭਣ ਵਾਲੀ 
“ਦੁਰਲਭ ਦੇਹ ਪਾਇ ਮਾਨਸ ਕੀ ਬਿਰਥਾ ਜਨਮ ਸਿਰਾਵੈ। ? 
- ਗਉ ੯, ੬, ੧:੧ (220) 
ਹੋਰ ਰੂਪ: 
ਦੁਰਲਭੰ - 
“ਨਚ ਦੁਰਲਭੰ ਧਨੰ ਰੂਪੰ ਨਚ ਦੁਰਲਭੰ ਸੂਰਗ ਰਾਜਨਹ । ” 
- ਸਸ ੫, ੩੫੯੧ (1357) 
ਦੁਰਲ੍ਹ - 
“ਪਤੰਤਿ ਮੋਹ ਕੂਪ ਦੁਰਲਭ ਦੇਹੰ ਤਤ ਆਸੂਯੰ ਨਾਨਕ। ” 
- ਸਸ ੫, ੩੨੫ (1354) 
(1) ਦੂਰੀ, ਵਖੇਵਾਂ, ਭਾਵ ਪੜਦਾ (ਅਗਿਆਨ ਰੂਪੀ) 
“ਸਹਜੇ ਮਿਟਿਓ ਸਗਲ ਦੁਰਾਉ। ”” 
- ਗਉਂ ੫, ਅਸ ੩, ੪:੨ (236) 
(2) ਲੁਕਾਉ, ਪਰਦਾ 





9 


“ਕਾ ਕਉ ਦੁਰਾਉ ਕਾ ਸਿਉ ਬਲਬੰਚਾ ਜਹ ਜਹ ਪੇਖਉ ਤਹ ਤਹ ਨੇਰਾ। ” 
- ਬਿਲਾ ੫, ੧੧੭, ੨:੧ (827) 
ਲੁਕਾਉ, ਪਰਦਾ 
“ਅੰਤਰਿ ਬਾਹਰਿ ਸੰਗਿ ਹੈ ਨਾਨਕ ਕਾਇ ਦੁਰਾਇ। ”” 
- ਗਉ ੫. ਬਾਅ ੪੬ਸ:੨ (259) 
“ਨਾਮੁ ਦੁਰਾਇ ਚਲੈ ਸੋ ਚੋਰੁ। ” (ਲੁਕਾ/ਛੁਪਾਕੇ) 
- ਬਸੰ ੧, ਅਸ ੧, ੩:੪ (1187) 
ਦੁਰਾਈਜ ---- ਕਠਿਨ ਹੈ, ਮੁਸ਼ਕਲ/ਔਖੀ ਹੈ 
“ਗੋਬਿੰਦ ਠਾਕੁਰ ਮਿਲਨ ਦੁਰਾਈ। ”” 
- ਕਾਨ ੫, ੪੭, ੧":੧ (1307) 


“ਸਭ ਮਿਲਿ ਏਕੋ ਏਕੁ ਵਖਾਨਹਿ ਤਉ ਕਿਸ ਤੇ ਕਹਉ ਦੁਰਾਏ । ” 
- ਭੈਰ ੫, ੧੫, ੩੨ (1139) 
ਦੁਰਾਚਾਰੀ --- ਮਾੜੇ/ਖੋਟੇ ਕਰਮ ਕਰਨ ਵਾਲਾ,ਭੈੜੇ ਆਚਾਰ ਵਾਲਾ 
“ਦੁਰਮਤਿ ਹਰਣਾਖਸੁ ਦੁਰਾਚਾਰੀ। ” 
- ਗਉਂ ੧, ਅਸ ੯, ੪:੧ (224) 


“ਆਇ ਪਇਓ ਨਾਨਕ ਗੁਰ ਚਰਨੀ ਤਉ ਉਤਰੀ ਸਗਲ ਦੁਰਾਛੇ । ” 

- ਦੇਵ ੫, ੨੮, ੨੨ (534) 
ਦੁਰਤ, ਭੈੜ (ਸ਼ਬਦਾਰਥ), ਲੁਕਾਉ (ਮਹਾਨਕੋਸ਼) 
“ਪੰਚ ਤਤ ਮਿਲਿ ਭਇਓ ਸੰਜੋਗਾ ਇਨ ਮਹਿ ਕਵਨ ਦੁਰਾਤੇ । ” 

- ਮਾਰੂ ੫, ੪, ੨:੨ (999) 


“ਅੰਤਰਿ ਰਤਨ ਪਦਾਰਥ ਹਿਤ ਕੌ ਦੁਰੈ ਨ ਲਾਲ ਪਿਆਰੀ। ” 
- ਸਾਰ ੧, ੩, ੪:੧ (1198) 


-<-- ਸੱਜ-ਵਿਆਹੀ ਇਸਤ੍ਰੀ 
“ਗਾਉ ਗਾਉ ਰੀ ਦੁਲਹਨੀ ਮੰਗਲ ਚਾਰਾ। ”” 
- ਆਸਾ ਕਬ, ੨੪, ੧੧ (482) 
ਔਖਿਆਈ ਨਾਲ ਪ੍ਰਾਪਤ ਹੋਣ ਵਾਲਾ, ਦੁਰਲਭ 
“ਲਖ ਚਉਰਾਸੀਹ ਭੂਮਤਿਆ ਦੁਲਭ ਜਨਮ ਪਾਇ ਓਇ। ”” 
- ਸਿਰੀ ੫, ੯੨, ੪੧ (50) 


ਹੋਰ ਰੂਪ: 
ਦੁਲੰਭ - 
“ਹਰਿ ਕੀ ਪੂਜਾ ਦੁਲੰਭ ਹੈ ਸੰਤਹੁ ਕਹਣਾ ਕਛੂ ਨ ਜਾਈ। ” (ਅਮੋਲਕ, ਦੁਰਲਭ) 
- ਰਾਮ ੩, ਅਸ ੩, ੧:੧ (910) 





2280 


ਦੁਲਭਾਵਉ --- ਔਖਿਆਂ ਪ੍ਰਾਪਤ ਹੋਣ ਵਾਲਾ, ਦੁਰਲਭ 
“ਬ੍ਹਮਾਦਿਕ ਸਨਕਾਦਿਕ ਸਨਕ ਸਨੰਦਨ ਸਨਾਤਨ ਸੁਨਤਕੁਮਾਰ ਤਿਨ ਕਉ ਮਹਲੁ 
ਦੁਲਭਾਵਉ । ” 
- ਆਸਾਂ ੫, ੧੨੧, ੨੨ (401) 
ਦੁਲਭਾਇਆ - ਦੁਰਲਭ, ਔਖਿਆਂ ਪ੍ਰਾਪਤ ਹੋਣ ਵਾਲਾ 
“ਕਰਮ ਭੂਮਿ ਹਰਿ ਨਾਮੁ ਬੋਇ ਅਉਸਰੁ ਦੁਲਭਾਇਆ। ” 
- ਬਿਲਾ ੫, ੪੬, ੨੨ (812) 
ਹੋਰ ਰੂਪ: 
ਦੁਲਭਾਈ - 
“ਅਨਿਕ ਜਨਮ ਭਮੁਤੌ ਹੀ ਆਇਓ ਮਾਨਸ ਜਨਮੁ ਦੁਲਭਾਈ। ”” 
- ਸਾਰ ੫. ੧੬, ੧:੧ (1207) 


- ਭੈਰ ੩, ੯, ੧":੧ (1129) 


ਦੁਲੰਭੁ - 
“ਇਹੁ ਮਾਣਸ ਜਨਮੁ ਦੁਲੰਭੁ ਹੈ ਨਾਮ ਬਿਨਾ ਬਿਰਥਾ ਸਭੁ ਜਾਏ । ? 
- ਆਸਾ ੪, ਛੰਤ ੧੮, ੨:੨ (450) 
ਦੁਲਾਰਿਓ --- ਦੁਰਾਰਿਓ, ਲੁਕਾਉ, ਛੁਪਾ 
“ਅੰਤਰਜਾਮੀ ਸਭ ਬਿਧਿ ਜਾਨੈ ਤਿਸ ਤੇ ਕਹਾ ਦੁਲਾਇਓ। ”” 
- ਮਾਰੂ ੫, ੮, ੧੪੧ (1000) 
(ਚਾ. ਕਾਲੀਚਾ) ਗਲੀਚਾ, ਕਾਲੀਨ 
“ਲਾਲ ਸੁਪੇਦ ਦੁਲੀਚਿਆ ਬਹੁ ਸਭਾ ਬਣਾਈ। ”” 
- ਸਾਰ ੪, ਵਾਰ ੨੪:੩ (1247) 


ਹੋਰ ਰੂਪ: 
ਦੁਲੀਚੈ - 
“ਮਾਲਿ ਦੁਲੀਚੈ ਬੈਠੀ ਲੇ ਮਿਰਤਕੁ ਨੈਨ ਦਿਖਾਲਨੁ ਧਾਇਆ ਰੇ। ! (ਭਾਵ ਆਸਨ) 


- ਆਸਾ ੫, ੪੪, ੩੨ (381) 


੯੧੦ ੦ ੦੪ 


ਤੋ, ਕੋਲੋ 
“ਸਚੁ ਸਚਾ ਸਭ ਦੂ ਵਡਾ ਹੈ ਸੋ ਲਏ ਜਿਸੁ ਸਤਿਗੁਰੁ ਟਿਕੇ । ? 

ਹੁ - ਗਉ ੪, ਵਾਰ ੮:੧ (304) 
“ਡਰੀਐ ਤਾਂ ਜੇ ਕਿਛੁ ਆਪ ਦੂ ਕੀਚੈ ਸਭ ਕਰਤਾ ਆਪਣੀ ਕਲਾ ਵਧਾਏ । ” (ਵਲੋਂ, 
ਕੋਲੋਂ) 


- ਗਉਂ ੪, ਵਾਰ ੧੪ਸ, ੪, ੨:੨ (308) 





2281 


“ਹਿਕ ਦੂੰ ਹਿਕਿ ਚਾੜੇ ਅਨਿਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ। ” 
- ਜੈਤ ੫, ਛੰਤ ੧, ੨:੩ (703) 


(1) ਦੂਜਾ 
“ਸਚੇ ਬਾਝਹੁ ਕੋ ਅਵਰੁ ਨ ਦੂਆ। ” 
- ਮਾਝ ੩, ਅਸ 2੭, ੬੧ (113) 
(2) ਹੋਰ 
“ਚਾਰ ਬਿਚਾਰ ਬਿਨਸਿਓ ਸਭ ਦੂਆ। ” 
- ਗਉ ੫, ਬਾਅ ੨੨੪੫ (254) 
(3) ਦ੍ਰੈੱਤ/ਦੁਜੈਗੀ ਭਾਵ 
“ਮਾਇ ਬਾਪ ਪੂਤ ਹਿਤ ਭ੍ਰਾਤਾ ਉਨਿ ਘਰਿ ਘਰਿ ਮੇਲਿਓ ਦੂ ਆ।” 
= ਧਨਾ ੫. ੧੧, ੩੯੧ (673) 


(1) ਦੋ 
“ਸੁਖੁ ਨਾਹੀ ਫੁਨਿ ਦੂਐ ਤੀਐ। ” (ਦੋ ਤਿੰਨ ਭਾਵ ਗਿਣਤੀ ਵਿਚ) 
- ਮਾਝ ੩, ਅਸ ੩, ੭:੨ (111) 
(2) ਦੱਤ ਭਾਵ 
“ਕਿਉ ਸੁਖੁ ਪਾਵੈ ਦੂਐ ਤੀਐ। ” (ਦੈਤ ਭਾਵ ਤੇ ਤਿੰਨ ਗੁਣਾਂ ਵਿਚ) 
- ਮਾਰੂ ੧, ਸੋਲਾ ੩, ੧੨੧੨ (1023) 


“ਨਾਨਕ ਏਕੋ ਰਵਿ ਰਹਿਆ ਦੂਸਰ ਹੋਆ ਨ ਹੋਗੁ। ” 
- ਗਉ ੫. ਬਾਅ ੧"ਸ:੨ (250) 
ਹੋਰ ਰੂਪ: 
ਦੂਸਰੁ - 
“ਅਗਮੁ ਅਗੋਚਰੁ ਸਾਹਿਬੋ ਦੂਸਰੁ ਲਵੈ ਨ ਲਾਵੈ । ” 
- ਬਸੰ ੫, ਵਾਰ ੩:੪ (1193) 


ਦੂਸਰੋ - 
“ਆਪੁਨੋ ਭਾਵਨੁ ਕਰਿ ਮੰਤ੍ਰਿ ਨ ਦੂਸਰੋ ਧਰਿ ਓਪਤਿ ਪਰਲੋ ਏਕੈ ਨਿਮਖ ਤੁ ਘਰਿ।” 
(ਦੂਜੇ ਨੂੰ) 


- ਸਮੁ ੫, ੨੨ (1385) 


- ਜਪੁ ੧, ੮:੬ (2) 


“ਮਾਨਿ ਆਗਿਆ ਸਰਬ ਸੁਖ ਪਾਏ ਦੂਖਹ ਠਾਉ ਗਵਾਇਓ। ” 
- ਗਉ ੫, ੧੩੬", ੩:੧ (209) 
“ਨਾਮੁ ਲੈਤ ਸਭ ਦੂਖਹ ਨਾਸੁ। 99 
- ਭੈਰ ੫, ੪੯, ੧:੩ (1150) 





2282 


- ਸਾਰ ੪, ੧੦, ੧":੨ (1201) 


“ਦੂਖਨਿ ਗਾਵਉ ਸੁਖਿ ਭੀ ਗਾਵਉ ਮਾਰਗਿ ਪੰਥਿ ਸਮ੍ਹਾਰੀ। ” 
- ਆਸਾ ੫, ੧੨੨, ੨੯੧ (401) 
(2) ਦੋਸ਼ ਲਭਣ ਨਾਲ, ਨਿੰਦਾ ਕਰਨ ਨਾਲ 
“ਸੰਤ ਕੇ ਦੁਖਨ ਤੇ ਮੁਖੁ ਭਵੈ । ” 
- ਗਉ ੫. ਸੁਖ ੧੩, ੨:੧ (279) 
ਹੋਰ ਰੂਪ: 
ਦਿਲੀ 
“ਕਈ ਕੋਟਿ ਪਰ ਦੂਖਨਾ ਕਰਹਿ । ” (ਨਿੰਦਾ) 
- ਗਉ ੫, ਸੁਖ ੧੦, ੨੬ (275) 
“ਸੰਤ ਕੀ ਦੂਖਨਾ ਸੁਖ ਤੇ ਟਰੈ। ” (ਨਿੰਦਾ) 
- ਗਉ ੫. ਸੁਖ ੧੩, ੪:੮ (280) 
“ਸੰਤ ਕੈ ਦੁਖਨਿ ਆਰਜਾ ਘਟੈ। ” (ਨਿੰਦਾ ਕਰਨ ਨਾਲ) 
੍‌੍ - ਗਉ ੫. ਸੁਖ ੧੩, ੧:੧ (279) 
--- ਦੁਖ ਤੋੜਨ/ਦੂਰ ਕਰਨ ਵਾਲਾ 
“ਹਰਿ ਚੇਤਿ ਰੇ ਮਨ ਮਹਲੁ ਪਾਵਣ ਸਭ ਦੂਖ ਭੰਜਨੁ ਰਾਇਆ। ”” 
- ਮਾਲੀ ੪, ੧, ੩:੧ (984) 


“ਸੰਪਤ ਹਰਖੁ ਨ ਆਪਤ ਦੂਖਾ ਰੰਗੁ ਠਾਕੁਰੈ ਲਾਗਿਓ। ” 
- ਗਉ ੫, ੧੬੦", ੧੨ (215) 
“ਸਤਿਗੁਰਿ ਪੂਰੈ ਸੇਵਿਐ ਦੂਖਾ ਕਾ ਹੋਇ ਨਾਸੁ। ” (ਦੁਖਾਂ) 
- ਗਉ ੫. ਵਾਰ ੧੦ਸ, ੫. ੧:੧ (320) 


“ਸੋ ਜਨੁ ਦੂਖਿ ਨ ਵਿਆਪੀਐ। ” 


- ਗਉ ੫, ੧੪੫, ੨੨ (211) 
“ਦੇਰ ਜਿਠਾਣੀ ਮੁਈ ਦੂਖਿ ਸੰਤਾਪਿ। ” (ਦੁਖ ਨਾਲ/ਵਿਚ) 
- ਆਸਾ ੫, ੨, ੧੧੨ (370) 


“ਕਿਸੁ ਪਹਿ ਖੋਲ੍ਉ ਗੰਠੜੀ ਦੂਖੀ ਭਰਿ ਆਇਆ। ” 
- ਸੂਹੀ ੧, ਛੰਤ ੫, ੭:੨ (767) 





2283 


“ਬਿਨੁ ਸਬਦੇ ਸੁਖੁ ਨਾ ਥੀਐ ਪਿਰ ਬਿਨੁ ਦੂਖੁ ਨ ਜਾਇ। ” 
- ਸਿਰੀ ੧, ੧੩, ੧:੩ (18) 


ਦੁਖ 
“ਨ ਓਸੁ ਦੂਖੁ ਨ ਹਮ ਕਉ ਦੂਖੇ।” 


- ਆਸਾ ੫, ੮੩, ੧:੪ (391) 


ਦੁਜੀ 
“ਹਰਿ ਦੂਜੜੀ ਲਾਵ ਸਤਿਗੁਰੁ ਪੁਰਖੁ ਮਿਲਾਇਆ ਬਲਿ ਰਾਮ ਜੀਉ। ” 
- ਸੂਹੀ ੪, ਛੰਤ ੨, ੨:੧ (773) 


ਦ੍ਰੈਤ ਭਾਵ ਵਿਚ 
“ਦੂਜੜੈ ਕਾਮਣਿ ਭਰਮਿ ਭੁਲੀ ਹਰਿ ਵਰੁ ਨ ਪਾਏ ਰਾਮ।” 
- ਆਸਾ ੩, ਛੰਤ ੬, ੨:੧ (439) 


(1) ਹੋਰ 
“ਤੁਝ ਬਿਨੁ ਦੂਜਾ ਕੋਈ ਨਾਹਿ। ” 
੍‌ - ਆਸਾ ੪, ਸੋਪੁ, ੨, ੨:੨ (11) 
“ਜਿਉ ਭਾਵੈ ਤਿਉ ਰਾਖੁ ਤੂ ਮੈ ਅਵਰੁ ਨ ਦੂਜਾ ਕੋਇ। ” 
- ਸਿਰੀ ੧, ੧੬, ੧੨ (20) 
“ਹਰਿ ਜੇਹਾ ਅਵਰੁ ਨ ਦਿਸਈ ਕੋਈ ਦੂਜਾ ਲਵੈ ਨ ਲਾਇ। ” 
- ਮਾਝ ੫. ਬਾਰਾ ੧੩੬ (136) 
(2) ਦ੍ਰੈਤ (ਭਾਵ) 
“ਮਨ ਰੇ ਦੁਜਾ ਭਾਉ ਚੁਕਾਇ। ”” 
੍‌੍ - ਸਿਰੀ ੩, ੫੨, ੧":੧ (33) 
“ਦੂਜਾ ਖੇਲੂ ਕਰਿ ਦਿਖਲਾਇਆ। ” (ਦੈਤ ਭਾਵ ਵਾਲਾ ਖੇਲ) 
੍‌੍ - ਸਿਰੀ ੧, ਅਸ ੨੮, ੨੦੪੨ (73) 
“ਦੂਜਾ ਮਾਰਿ ਮਨੁ ਸਚਿ ਸਮਾਣਾ। ” 
੍‌੍ - ਮਾਝ ੩, ੧੮, ੮:੨ (120) 
“ਦੂਜਾ ਮਾਰਿ ਸਬਦਿ ਪਛਾਤਾ। ” 
੍‌ - ਗਉ ੧, ਅਸ ੫, ੬:੨ (223) 
(2) ਚਸਰਾ 
“ਹਰਿ ਇਕੋ ਦਾਤਾ ਵਰਤਦਾ ਦੂਜਾ ਅਵਰੁ ਨ ਕੋਇ। ” 
- ਸਿਰੀ ੩, ੫੭, ੨੯੧ (36) 
“ਸਦਾ ਸਦਾ ਤੂੰ ਏਕੁ ਹੈ ਤੁਧੁ ਦੂਜਾ ਖੇਲੁ ਰਚਾਇਆ। ?” 
੍‌੍ ੍‌੍ - ਮਾਝ ੧, ਵਾਰ ੩:੧ (139) 
“ਏਕੁ ਸਬਦੁ ਦੂਜਾ ਹੋਰੁ ਨਾਸਤਿ ਕੰਦ ਮੁਲਿ ਮਨੁ ਲਾਵਸਿਤਾ। ” 
੍‌੍ ੍‌੍ - ਗਉ ੧, ੧੫, ੧%:੨ (155) 
(4) ਸੰਸਾਰ, ਜਨਮ ਮਰਨ ਦਾ ਗੇੜ (ਭਾਵ) 
“ਨਾਨਕ ਭਾਇ ਭਗਤਿ ਨਿਸਤਾਰਾ ਦੁਬਿਧਾ ਵਿਆਧੈ ਦੂਜਾ। ? 
-- ਸਿਰੀ ੧, ਪਹ ੨, ੨੬ (75) 





2284 


“ਜਿਨ੍ਹਾ ਨੇਹੁ ਦੂਜਾਣੇ ਲਗਾ ਝੂਰਿ ਮਰਹੁ ਸੇ ਵਾਢੀਆ। ” 
- ਸੂਰੀ ੫, ਅਸ ੪, ੧:੨ (761) 


(1) ਕਿਸੇ ਹੋਰ 
“ਜਿਨੀ ਨਾਮੁ ਵਿਸਾਰਿਆ ਦੂਜੀ ਕਾਰੈ ਲਗਿ। ? 
੍‌੍ - ਸਿਰੀ ੧, ੧੪, ੨:੧ (19) 
“ਜਬ ਲਗੁ ਘਟ ਮਹਿ ਦੂਜੀ ਆਨ। ” 
- ਗਉਂ ਕਬ, ਵਾ ੮:੧ (345) 
ਹੋਰ ਰੂਪ: 
ਦੂਜੈ - 
“ਜੇ ਦੂਜੈ ਪਾਸਹੁ ਮੰਗੀਐ ਤਾ ਲਾਜ ਮਰਾਈਐ। ” (ਕਿਸੇ ਹੋਰ) 
- ਵਡ ੪, ਵਾਰ ੧੦:੩ (590) 
(2) ਦੂਸਰੀ 
“ਸਬਦਿ ਮਰੈ ਸੋ ਮਰਿ ਰਹੈ ਫਿਰਿ ਮਰੈ ਨ ਦੂਜੀ ਵਾਰ। ” 
- ਸਿਰੀ ੧, ਅਸ ੮, ੭:੧ (58) 
“ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸਬਦ ਵਜਾਏ । ”” 
- ਸੂਹੀ ੪, ਛੰਤ ੨, ੨:੬ (774) 
(3) ਦ੍ਰੈਤ ਭਾਵ ਵਾਲੀ, ਦੁਜੈਗੀ, ਦੇਤ 
“ਤਉ ਦੂਜੀ ਦ੍ਰਿਸਟਿ ਨ ਪੈਸੈ ਕਬੈ। ” (ਦੰਵੈਤ ਭਾਵ ਵਾਲੀ) 
- ਗਉ ਕਬ, ਵਾਰ ੬:੪ (344) 
“ਦੁਬਿਧਾ ਵਿਚਿ ਬੈਰਾਗੁ ਨ ਹੋਵੀ ਜਬ ਲਗੁ ਦੂਜੀ ਰਾਈ। ” (ਦੈਤ ਅਵਿਦਿਆ) 
- ਸੋਰ ੧, ਅਸ ੧, ੪:੧ (634) 
“ਅੰਦਰਹੁ ਦੁਰਮਤਿ ਦੂਜੀ ਖੋਈ ਸੋ ਜਨੁ ਹਰਿ ਲਿਵ ਲਾਗਾ। ”” (ਦੈਤ ਭਾਵ ਵਾਲੀ) 
- ਸੂਹੀ ੩, ਛੱਤ ੧, ੨:੪ (767) 


ਹੋਰ ਰੂਪ: 
ਦੂਜੇ - 
“ਧ੍ਰਿਗੁ ਏਹ ਆਸਾ ਦੂਜੇ ਭਾਵ ਕੀ ਜੋ ਮੋਹਿ ਮਾਇਆ ਚਿਤੁ ਲਾਏ । ” 
- ਬਿਲਾ ੪, ਵਾਰ ੫ਸ, ੩, ੧:੧ (850) 


- ਕਾਲ ੫, ੩੪, ੨:੨ (1304) 


(1) ਦੈਤ 
“ਧ੍ਰਿਗੁ ਜੀਵਣੁ ਦੋਹਾਗਣੀ ਮੁਠੀ ਦੂਜੈ ਭਾਇ। ” 
- ਸਿਰੀ ੧, ੧੩, ੧੧੧ (18) 
““ਦੂਜੈ ਮੁਠੀ ਰੋਂਵੈ ਧਾਹੀ। ” 
- ਮਾਝ ੩, ਅਸ ੨੯, ੬੨ (127) 
(2) ਦੂਸਰੇ 





2285 


“ਪਹਿਲਾ ਪਹਰੁ ਧੰਧੈ ਗਇਆ ਦੂਜੈ ਭਰਿ ਸੋਇਆ। ” 
- ਸਿਰੀ ੫, ੭੪, ੩੧ (43) 
“ਦੂਜੈ ਮਾਇ ਬਾਪ ਕੀ ਸੁਧਿ। ” (ਦੂਸਰੇ ਦੂਜੀ ਥਾਂ ਤੇ) 
- ਮਾਝ ੧, ਵਾਰ ੧ੋਸ, ੧, ੨:੨ (137) 
(3) ਹੋਰ 
“ਦਰਿ ਘਰਿ ਢੋਈ ਨਾ ਲਹੈ ਛੂਟੀ ਦੂਜੈ ਸਾਦਿ। ” 
- ਸਿਰੀ ੧, ਅਸ ੫, ੫:੩ (56) 
“ਮੇਰੇ ਮਨ ਨਾਮ ਬਿਨਾ ਜੋ ਦੂਜੈ ਲਾਗੇ ਤੇ ਸਾਕਤ ਨਰ ਜਮਿ ਘੁਟੀਐ। ” 
- ਗਉਂ ੪, ੫੭, ੪:੧ (170) 


ਦੋ ਗੁਣਾਂ, ਦੁਗਣਾ, ਦੂਣੀ 
“ਦੂਣ ਚਉਣੀ ਦੇ ਵਡਿਆਈ ਸੋਭਾ ਨੀਤਾ ਨੀਤ। ” 


- ਸੋਰ ੫, ੩੭, ੧":੨ (618) 


“ਅਪਰਾਧੀ ਦੁਣਾ ਨਿਵੈ ਜੋ ਹੰਤਾ ਮਿਰਗਾਹਿ। ? 
੍‌੍ - ਆਸਾ ੧, ਵਾਰ ੧੪ਸ, ੧, ੧੭ (470) 
ਦੋ ਪਹਾੜਾਂ ਦੇ ਵਿਚਕਾਰਲਾ ਮੈਦਾਨ/ਵਾਦੀ, ਭਾਵ ਜਨਮ ਮਰਨ ਦਾ ਗੇੜ 
“ਦੁਣਿ ਨ ਪਰਈ ਫੰਕ ਬਿਚਾਰੈ । ”” 
੍‌੍ - ਗਉ ਕਬ, ਬਾਅ ੨੮:੩ (341) 
(ਮਹਾਨਕੋਸ਼ ਇਸ ਦਾ ਅਰਥ “ਘਾਟਾ” “ਨੁਕਸਾਨ” ਕਰਦਾ ਹੈ) 


“ਬਹੁ ਬਿਧਿ ਕਰਮ ਕਮਾਵਦੇ ਦੂਣੀ ਮਲ ਲਾਗੀ ਆਇ। ”” 
- ਸਿਰੀ ੩, ੬੪, ੧:੩ (39) 


“ਦੂਤ ਲਗੇ ਫਿਰ ਚਾਕਰੀ ਸਤਿਗੁਰ ਕਾ ਵੇਸਾਹੁ। ” (ਭਾਵ ਵਾਸ਼ਨਾਵਾਂ) 
੍‌੍ - ਸਿਰੀ ੧, ੧੧, ੧੨ (18) 
“ਪੰਚ ਦੂਤ ਮੁਹਹਿ ਸੰਸਾਰਾ। ” (ਕਾਮਾਦਿਕ) 
੍‌੍ - ਮਾਝ ੩, ਅਸ ੭, ੨੧ (113) 
ਹੋਰ ਰੂਪ: 
ਦੂਤਹ - 
“ਮਹਾ ਬੀਚਾਰ ਪੰਚ ਦੁਤਹ ਮੰਥ। ? (ਕਾਮਾਦਿਕ ਵੈਰੀ) 
੍‌੍ - ਗੋਂਡ ੫, ੧੭, ੧:੪ (867) 
ਦੂਤਨ - 
“'ਦੁਤਨ ਸੰਗਰੀਆ। ? 
੍‌੍ - ਬਿਹਾ ੫, ੧, ੧:੧ (537) 
ਦੂਤਨਹ - 
“ਕੀਰਤਨੰ ਸਾਧ ਸੰਗੇਣ ਨਾਨਕ ਨਹ ਦ੍ਰਿਸਟੰਤਿ ਜਮ ਦੁਤਨਹ। ”” 
`__`= ਸਸ ੫, ੩੪੨ (1357) 





2286 


ਦੂਤਾ - 
“ਮਨੁ ਵਸਿ ਦੂਤਾ ਦੁਰਮਤਿ ਦੋਇ। ” (ਕਾਮਾਦਿਕ) 
- ਗਉ ੧, ਅਸ ੩, ੧:੨ (222) 
“ਦੀਨ ਦਇਆਲਿ ਕਰੀ ਪ੍ਰਭਿ ਕਿਰਪਾ ਵਸਿ ਕੀਨੇ ਪੰਚ ਦੂਤਾਰੇ । ” 
- ਧਨਾ ੫, ੧, ੧੨ (670) 


“ਗੁਰ ਸਰਣਾਈ ਜੋਹਿ ਨ ਸਾਕੈ ਦੂਤੁ ਨ ਸਕੈ ਸੰਤਾਈ। ” 
- ਗੂਜ ੧, ਅਸ ੩, ੪:੧ (504) 
(2) ਨਿੰਦਕ, ਚੁਗਲ 
“ਦੁਤ ਦੁਸਮਣ ਸਭਿ ਸਜਣ ਹੋਏ ਏਕੋ ਸੁਆਮੀ ਆਹਿਆ ਜੀਉ। ” 
੍‌੍ - ਮਾਝ ੫, ੪੩, ੨:੩ (107) 
“ਮਨੂਆ ਡੋਲੈ ਦੂਤੁ ਸੰਗਤਿ ਮਿਲਿ ਸੋ ਪਾਏ ਜੋ ਕਿਛੁ ਕੀਨਾ ਹੇ। ” (ਮਾੜੇ ਵਿਅਕਤੀ) 
- ਮਾਰੂ ੧, ਸੋਲਾ ੮, ੭:੩ (1028) 
ਹੋਰ ਰੂਪ: 
ਦੂਤਾ - 
“ਸੰਤਾ ਮਾਨਉ ਦੂਤਾ ਡਾਨਉ ਇਹ ਕੁਟਵਾਰੀ ਮੇਰੀ। ” 
- ਰਾਮ ਕਬ, ੪, ੧:੧ (969) 
(3) ਹਰਕਾਰਾ, ਸੁਨੇਹਾ ਲਿਆਉਣ ਵਾਲਾ 
“ਧਰਮ ਰਾਇ ਕੇ ਦੂਤ ਨ ਜੋਹੈ । ” (ਜਮਦੂਤ) 
- ਗਉਂ ੫, ੯੭, ੨:੩ (185) 


ਹੋਰ ਰੂਪ: 


ਦੂਤਹ - 
“ਦੁਤਹ ਦਹਨੁ ਭਇਆ ਗੋਵਿੰਦੁ ਪ੍ਗਟਾਇਆ। ” (ਜਮਦੂਤ ਸੜ ਗਏ) 
੍‌੍ - ਆਸਾ ੫, ਛੰਤ ੧੨, ੨:੨ (460) 
“ਪੁਜਿ ਦਿਵਸ ਆਏ ਲਿਖੇ ਮਾਏ ਦੁਖੁ ਧਰਮ ਦੁਤਹ ਡਿਠਿਆ। ” (ਦੂਤਾਂ ਨੂੰ) 
____- ਜੈਤ ੫, ਛੰਤ ੩, ੧:੫ (705) 
ਦੂਤਾ - 
“ਦੂਤਾ ਨੋ ਫੁਰਮਾਇਆ ਲੈ ਚਲੇ ਪਤਿ ਗਵਾਇ। ” 
- ਆਸਾ ੧, ਅਸ ੧੧, ੪:੨ (417) 
ਦੂਤਿ - 
“ਘਤਿ ਗਲਾਵਾਂ ਚਾਲਿਆ ਤਿਨਿ ਦੂਤਿ ਅਮਲ ਤੇ । ”” 
- ਗਉਂ ੪, ਵਾਰ ੩੨:੩ (317) 


- ਆਸਾ ੧, ਅਸ ੯, ੨:੪ (416) 





2287 


- ਰਾਮ ੧, ਅਸ ੫, ੮:੧ (905) 


ਦੁੱਧ 
“ਬਾਰ ਬਿਵਸਥਾ ਤੁਝਹਿ ਪਿਆਰੈ ਦੂਧ। ” 


- ਗਉ ੫. ਸੁਖ ੪, ੧:੫ (266) 
ਦੁਧ ਨੰ 
“ਦੂਧਹਿ ਦੁਹਿ ਜਬ ਮਟੁਕੀ ਭਰੀ। ” 
- ਭੈਰ ਨਾਮ, ੧੦, ੨੦੧੧ (1166) 
ਨਿਰੇ ਦੁੱਧ ਦੇ ਅਹਾਰ ਤੇ ਜੀਉਣ ਵਾਲੇ 
“ਜਗ ਮਹਿ ਬਕਤੇ ਦੂਧਾਧਾਰੀ। ” 
- ਗੋਂਡ ਕਬ, ੧੧, ੩:੩ (873) 
ਦੁਧ ਵਿਚ 
“ਅੰਮ੍ਰਿਤ ਖੰਡੁ ਦੂਧਿ ਮਧੁ ਸੰਚਸਿ ਤੂ ਬਨ ਚਾਤੁਰ ਰੇ । ” 
- ਮਾਰੂ ੧, ੪, ੩:੧ (990) 
ਹੋਰ ਰੂਪ: 
ਦੀ ਤਾਂ 
“ਬਿਸੀਅਰ ਕਉ ਬਹੁ ਦੂਧੁ ਪੀਆਈਐ ਬਿਖੁ ਨਿਕਸੈ ਫੋਲਿ ਫੁਲੀਠਾ। ” 
- ਗਉ ੪, ੬੧, ੩:੨ (171) 
ਢੂਧੈ - 
“ਅਗਨਿ ਮਰੈ ਜਲੁ ਪਾਈਐ ਜਿਉ ਬਾਰਿਕ ਦੂਧੈ ਮਾਇ। ” 
- ਸਿਰੀ ੧, ਅਸ ੧੫, ੮੨ (63) 
ਦੋਗੁਣਾ 
“ਕਬੀਰ ਸੰਗਤਿ ਸਾਧ ਕੀ ਦਿਨ ਦਿਨ ਦੂਨਾ ਹੇਤੁ । ” 
- ਸਲੋ ਕਬ, ੧੦੦੧ (1369) 
ਪਤਲਾ ਭਾਵ ਕੰਮਜ਼ੋਰ, ਵੇਖੋ “ਦੁਬਲਾ ” 
“ਕਬੀਰ ਹਰਨਾ ਦੂਬਲਾ ਇਹੁ ਹਰਿਆਰਾ ਤਾਲੁ । ” 
-ਸਲੋ ਕਬ, ੫੩੧੧ (1367) 
ਫਾਸਲੇ, ਦੂਰੀ 
“ਰੂਪ ਹੀਨ ਬੁਧਿ ਬਲ ਹੀਨੀ ਮੋਹਿ ਪਰਦੇਸਨਿ ਦੂਰ ਤੇ ਆਈ। ” 
- ਗਉਂ ੫, ੧੧੮", ੧:੧ (204) 


“ਕਬੀਰ ਸਾਕਤ ਸੰਗੁ ਨ ਕੀਜੀਐ ਦੂਰਹਿ ਜਾਈਐ ਭਾਗਿ। ” 
- ਸਲੋ ਕਬ, ੧੩੧੧ (1371) 


ਹੋਰ ਰੂਪ: 
ਛਿਦਦ ਦਾ 





2288 


““ਦੂਰਹੁ ਹੀ ਤੇ ਭਾਗਿ ਗਇਓ ਹੈ ਜਿਸੁ ਗੁਰ ਮਿਲਿ ਛੁਟਕੀ ਤ੍ਰਿਕੁਟੀ ਰੇ। ” (ਦੂਰ ਤੋ) 
- ਦੇਵ ੫, ੩੭, ੧੨ (535) 


““ਖੰਡਣੰ ਕਲਿ ਕਲੇਸਹ ਪ੍ਰਭ ਸਿਮਰਿ ਨਾਨਕ ਨਹ ਦੂਰਣਹ। ”” 
- ਜੈਤ ੫, ਵਾਰ ੩ਸ, ੫, ੧:੨ (706) 
ਦੂਰੰਤਰਿ ---- ਦੂਰੋਂ, ਹੀ ਫਾਸਲੇ ਤੋ ਹੀ 
“ਮਿਲਤ ਸਾਂਤਿ ਊਪਜੈ ਦੁਰਤੁ ਦੂਰੰਤਰਿ ਨਾਸੈ। ” 

- ਸਵ ੪, ਕਲ ੬੧੨ (1397) 
ਦੁਰਬਾਸਾ ਰਿਸ਼ੀ ਜੋ ਨਿੱਕੀ ਜਿਹੀ ਗੱਲ ਤੇ ਕ੍ਰੋਧ ਵਿਚ ਆ ਸਰਾਪ ਦੇ ਦਿੰਦਾ ਸੀ। 
“ਦੂਰਬਾ ਪਰੂਰਉ ਅੰਗਰੈ ਗੁਰ ਨਾਨਕ ਜਸੁ ਗਾਇਓ। ” 

- ਸਵ ੧, ੧੦੦੫ (1390) 
--- ਦੂਰ ਜਾਪਨਾ 
“ਭਾਂਭੀਰੀ ਕੇ ਪਾਤ ਪਰਦੋ ਬਿਨੁ ਪੇਖੇ ਦੂਰਾਇਓ। ” 
- ਸੋਰ ੫, ੬੧, ੩੨ (628) 


“ਜਉ ਲਉ ਭਾਉ ਅਭਾਉ ਇਹੁ ਮਾਨੈ ਤਉ ਲਉ ਮਿਲਣੁ ਦੂਰਾਈ। ” 

- ਸੋਰ ੫, ੩, ੧੧ (609) 
(2) ਦੂਰ, ਫਾਸਲੇ ਤੇ 
“ਸਦ ਹਜੂਰਿ ਹਾਜਰੁ ਹੈ ਨਾਜਰੁ ਕਤਹਿ ਨ ਭਇਓ ਦੂਰਾਈ। ” 

- ਮਾਰੂ ੫, ੬, ੨:੨ (1000) 


“ਸੋ ਮਾਰਗੁ ਸੰਤਨ ਦੂਰਾਰੀ। ” 


- ਆਸਾ ੫, ੯੧, ੧:੨ (393) 


(1) ਵਿਥ/ਫਾਸਲੇ/ਦੂਰੀ ਤੇ 
“ਗਾਂਵੈ ਕੇ ਜਾਧੈ ਦਿਸੈ ਦੂਰਿ। ? 
੍‌੍ - ਜਪੁ ੧, ੩:੭ (2) 

(2) ਦੂਰ ਕਰਨਾ, ਹਟ/ਮਿਟ ਜਾਣਾ (ਭਾਵ) 
“ਸਚੈ ਸਬਦਿ ਸਦਾ ਮਨੁ ਰਾਤਾ ਭੂਮੁ ਗਇਆ ਸਰੀਰਹੁ ਦੂਰਿ। ” (ਪਰਾਂ, ਦੂਰੀ ਦੇ 
ਭਾਵ ਹਟ ਗਿਆ) 

- ਸਿਰੀ ੩, ੫੪, ੨੩ (34) 
“ਘਰਿ ਵਰੁ ਪਾਇਆ ਆਪਣਾ ਹਉਮੈ ਦੂਰਿ ਕਰੇਇ। ” (ਮਿਟਾ ਦੇਵੇ) 

- ਸਿਰੀ ੩, ੬੧, ੪:੩ (38) 


4 


ਵਿੱਥ, ਫਾਸਲਾ 
“ਆਪੇ ਜਲਿ ਥਲਿ ਵਰਤਦਾ ਮੇਰੇ ਗੋਵਿਦਾ ਰਵਿ ਰਹਿਆ ਨਹੀ ਦੂਰੀ ਜੀਉ। ” 
- ਗਉ ੪, ੬੮, ੩੨ (177) 





2289 


“ਨੇੜੇ ਦਿਸੈ ਮਾਤ ਲੋਕ ਤੁਧੁ ਸੁੰਝੈ ਦੂਰੁ । ” 
- ਰਾਮ ਬਸ, ਵਾਰ ੫:੮ (967) 


(1) ਦੂਰ ਹੋ ਗਏ, ਮਿਟ ਗਏ, ਮੁੱਕ ਗਏ 
“ਨਾਨਕ ਰਾਮ ਮਿਲੇ ਭ੍ਰਮ ਦੂਰੇ । ” 
- ਗਉ ੧, ੧੧, ੪:੨ (154) 

“ਜੈ ਡਿਠੇ ਮਨੁ ਧੀਰੀਐ ਕਿਲਵਿਖ ਵੰਵਨਿ ਦੂਰੇ। ” 

- ਸੂਹੀ ੫, ਅਸ ੪, ੭:੧ (761) 
(2) ਵਿਥ ਤੇ, ਦੂਰੀ ਤੇ 
“ਤਾ ਕਉ ਅੰਧਾ ਜਾਨਤ ਦੂਰੇ । ” 

- ਗਉ ੫. ਸੁਖ ੪, ੩:੬ (267) 


ਪਤੀ, ਲਾੜਾ 
“ ਚਾਰਿ ਮੁਕਤਿ ਚਾਰੈ ਸਿਧ ਮਿਲਿ ਕੈ ਦੂਲਹ ਪ੍ਰਭ ਕੀ ਸਰਨਿ ਪਰਿਓ। ” 
- ਮਾਰੂ ਨਾਮ, ੧, ੧੪੧ (1105) 
ਹੋਰ ਰੂਪ: 
ਦੂਲਹੂੰ - 
“ਰਾਮ ਰਾਇ ਸੋ ਦੂਲਹੁ ਪਾਇਓ ਅਸ ਬਡਭਾਗ ਹਮਾਰਾ। ” 
- ਆਸਾ ਕਬ, ੨੪, ੨੯੨ (482) 


- ਸਿਰੀ ਤ੍ਰਿਲੋ, ੨, ੧":੧ (92) 
(1) ਦੇਂਦਾ ਹੈ, ਪ੍ਰ ਦਾਨ ਕਰਦਾ ਹੈ 
“ਦੇਦਾ ਦੇ ਲੈਦੇ ਥਕਿ ਪਾਹਿ। ” 
ਦੀ ਕੈ (੧ (27 
“ਚਹੁ ਵਰਨਾ ਕਉ ਦੇ ਉਪਦੇਸੁ । ” (ਦੇਦਾ/ਪ੍ਰਦਾਨ ਕਰਦਾ ਹੈ) 
- ਗਉ ੫. ਸੁਖ ੯, ੪:੯ (274) 
(2) ਲਾਕੇ 
“ਦੇ ਸਾਬੁਣੁ ਲਈਐ ਓਹੁ ਧੋਇ। ” 
੍‌੍ - ਜਪੁ ੧, ੨੦:੪ (4) 


“ਆਪਣ ਹਥੀ ਆਪਣੈ ਦੇ ਕੂਚਾ ਆਪੇ ਲਾਇ। ” 
- ਮਾਝ ੧, ਵਾਰ ੨੨ਸ, ੨, ੧:੨ (148) 


(3) ਦੁਆਰਾ, ਬਦਲੇ 
“ਸਚੁ ਕਰਣੀ ਦੇ ਪਾਈਐ ਦਰੁ ਘਰੁ ਮਹਲੁ ਪਿਆਰਿ। ”? 
- ਸਿਰੀ ੧, ੧੨, ੨:੨ (18) 
“ਜਿਸੁ ਤੂੰ ਰਖਹਿ ਹਥ ਦੇ ਤਿਸੁ ਮਾਰਿ ਨ ਸਕੈ ਕੋਇ। ” (ਦੇ ਕੇ, ਆਸਰੇ ਦੁਆਰਾ) 
- ਸਿਰੀ ੫, ੭੫, ੨੩ (43) 
“ਜੇ ਮਨੁ ਸਤਿਗੁਰ ਦੇ ਮਿਲੈ ਕਿਨਿ ਕੀਮਤਿ ਪਾਈ। ”” 





2290 


- ਆਸਾ ੧, ਅਸ ੧੭, ੭:੨ (420) 
(4) ਦਾ ਦੇ 
“ਪਹਿਲਾ ਧਰਤੀ ਸਾਧਿ ਕੈ ਸਚੁ ਨਾਮੁ ਦੇ ਦਾਣੁ। ? (ਦਾ ਬੀਜ) 
- ਸਿਰੀ ੧, ੧੩, ੨੨ (19) 
“ਪਰਵਦਗਾਰੁ ਸਾਲਾਹੀਐ ਜਿਸ ਦੇ ਚਲਤ ਅਨੇਕ । ” 
- ਸਿਰੀ ੫, ੮੯, ੪੧੧ (49) 
“ਇਕਿ ਰਤਨ ਪਦਾਰਥ ਵਣਜਦੇ ਇਕਿ ਕਚੈ ਦੇ ਵਾਪਾਰਾ। ? 
= ਮਾਝ ੧, ਵਾਰ ੭:੧ (141) 
(5) ਦੇਕੇ 
“ਅਨ ਕਉ ਮਤੀ ਦੇ ਚਲਹਿ ਮਾਇਆ ਕਾ ਵਾਪਾਰੁ । ? 
- ਸਿਰੀ ੧, ਅਸ ੫, ੬:੨ (56) 
“ਦੇ ਕੰਨੁ ਸੁਣਹੁ ਅਰਦਾਸਿ ਜੀਉ। ” (ਕੰਨ ਦੇ ਕੇ ਭਾਵ ਧਿਆਨ ਲਾ ਕੇ) 
- ਸਿਰੀ ੫, ਅਸ ੨੯, ੧੨੨ (74) 


(6) ਥਾਂ ਤੇ (ਭਾਵ) 
“ਪਹਿਲੋ ਦੇ ਤੈ" ਰਿਜਕੁ ਸਮਾਹਾ। ” 


- ਮਾਝ ੧, ਅਸ ੩੫, ੬੧ (130) 
(7) ਜਾ ਕੇ (ਭਾਵ) 
“ਪਿਛੋ ਦੇ ਤੈ' ਜੰਤੁ ਉਪਾਹਾ। ? (ਜਾ ਕੇ) 
- ਮਾਝ ੧, ਅਸ ੩੫, ੬੨ (130) 
“ਪਹਿਲਾ ਫਾਹਾ ਪਾਇਆ ਪਾਧੇ ਪਿਛੋ ਦੇ ਗਲਿ ਚਾਟੜਿਆ। ”” 
- ਅਸਾਂ ੩, ਪਟੀ ੫:੨ (435) 
(8) ਦੇ/ ਰੱਖ ਕੇ (ਭਾਵ) 
“ਦੇ ਦੇ ਨੀਵ ਦਿਆਲ ਉਸਾਰੀ ਭਸਮੰਦਰ ਕੀ ਢੇਰੀ। ? 
- ਗਉ ੧, ੧੩, ੫:੧ (155) 
(9) ਹਵਾਲੇ ਕਰਕੇ, ਸਪੁਰਦ ਕਰਕੇ, ਦੇ ਕੇ 
“ਮਨੁ ਦੇ ਲੀਆ ਰਹਿਸ ਗੁਣ ਗਾਈ। ” 
- ਗਉ ੧, ਅਸ ੨, ੩:੩ (221) 
(10) ਹੀ (ਭਾਵ) 
“ਘਅਗੋ ਦੇ ਜੇ ਚੇਤੀਐ ਤਾ ਕਾਇਤੁ ਮਿਲੈ ਸਜਾਇ। ” 
- ਆਸਾ ੧, ਅਸ ੧੧, ੫੯੧ (417) 
(11) ਦੇ ਕੇ ਭਾਵ ਖਾ ਕੇ 
“ਸਾਹਿਬ ਸਿਵੁ ਮਨੁ ਮਾਨਿਆ ਦੇ ਸਾਚੁ ਅਧਾਰੁ। ” (ਸਚ ਦਾ ਭੋਜਨ ਦੇ ਕੇ) (ਭਾਵ 
ਖਾਂ ਕੇ) 
- ਆਸਾ ੧, ਆਸਾ ੨੦, ੨੧੨ (421) 
(12) “ਦੇਵ” ਦਾ ਸੰਖੇਪ 
“ਆਆਸਿ ਪਾਸਿ ਪੰਚ ਜੋਗੀਆ ਬੈਠੇ ਬੀਚਿ ਨਕਟ ਦੇ ਰਾਨੀ । ”” 
- ਆਸਾ ਕਬ, ੪, ੧੨ (476) 
(13) ਦੈਵੀ 
“ਦੇ ਗੁਨਾ ਸਤਿ ਭੈਣ ਭਰਾਵ ਹੈ ਪਾਰੰਗਤਿ ਦਾਨੁ ਪੜੀਵਦੈ । ” 
- ਰਾਮ ਬਸ, ਵਾਰ ੧:੨ (966) 





2291 


(1) ਦਿੱਤਾ ਹੈ 
“ਤਿਨ ਕਉ ਕਿਆ ਉਪਦੇਸੀਐ ਜਿਨ ਗੁਰੁ ਨਾਨਕ ਦੇਉ । ? 
- ਮਾਝ ੧, ਵਾਰ ੨੭ਸ, ੨, ੧:੨ (150) 
“ਸੰਤ ਦੇਉ ਸੰਦੇਸਾ ਪੈ ਚਰਣਾਰੇ ਜੀਉ । ? 
- ਗਉਂ ੫, ੧੬੭", ੧:੩ (217) 
“ਨਾਨਕ ਵਾਹੁ ਵਾਹੁ ਜੋ ਕਰਹਿ ਹਉ ਤਨੁ ਮਨੁ ਤਿਨ ਕਉ ਦੇਉ। ” (ਅਰਪਨ ਕਰਦਾ 
ਹਾਂ) 
- ਗੂਜ ੩, ਵਾਰ ੧੭ਸ, ੩, ੧:੬ (515) 
(2) ਪ੍ਰਮਾਤਮਾ, ਹਰੀ ਰੂਪ 
“ਮਨੁ ਮਧੁਸੂਦਨੁ ਤ੍ਰਿਭਵਣ ਦੇਉ। ” (ਤਿੰਨਾ ਲੋਕਾਂ ਨੂੰ ਉਜਲ ਕਰਨਾ/ਰੌਸ਼ਨੀ ਦੇਣ 
ਵਾਲਾ ਭਾਵ ਪ੍ਰਮਾਤਮਾ) 
- ਗਉਂ ਕਬ, ੨੮, ੩:੨ (329) 
ਹੋਰ ਰੂਪ: 
ਦੇਉ - 
“ਹੀਂਉ ਦੇਉ ਸਭੁ ਮਨੁ ਤਨੁ ਅਰਪਉ ਸੀਸੁ ਚਰਣ ਪਰਿ ਰਾਖਿਓ। ” 
- ਸਾਰ ੫, ੫, ੨੭੨ (1204) 


ਦੇਊ - 
“ਆਉ ਬੈਠੁ ਆਦਰੁ ਸੁਭ ਦੇਊ। ” 


- ਗਉਂ ੫. ਬਾਅ ੧੦:੪ (252) 
(3) ਦੇਵਤਾ 
“ਸਤਿਗੁਰੁ ਜਾਗਤਾ ਹੈ ਦੇਉ। ” "(ਜਿਊਂਦਾ ਜਾਗਦਾ ਦੇਵਤਾ) 
- ਆਸਾ ਕਬ, ੧੪, ੧":੨ (479) 
“ਐਸੇ ਹੀ ਠਗ ਦੇਉ ਬਖਾਨੈ । ” (ਠਗਾਂ ਦਾ ਦੇਵਤਾ/ਗੁਰੂ) 
- ਆਸਾ ਨਾਮ, ੪, ੨:੨ (486) 
“ਜੇ ਓਹੁ ਦੇਉ ਤ ਓਹੁ ਭੀ ਦੇਵਾ। ” 
- ਗੂਜ ਨਾਮ, ੧, ੪:੩ (525) 
“ਗੁਰੁ ਮੇਰਾ ਦੇਉ ਅਲਖ ਅਭੇਉ। ” (ਦੇਵਤਾ, ਪੂਜਨੀਕ) 
- ਗੋਂਡ ੫, ੯, ੧:੩ (864) 
(4) ਜਿੰਨ, ਭੂਤ 
“ਹਰਿ ਸਿਮਰਤ ਦੈਤ ਦੇਉ ਨ ਪੋਹੈ । ”” 
- ਭੈਰ ੫, ੪੯, ੨੨ (1150) 


“ਦੋਸੁ ਨ ਦੇਅਹੁ ਰਾਇ ਨੋ ਮਤਿ ਚਲੈ ਜਾਂ ਬੁਢਾ ਹੋਵੈ । ” 
- ਸਲੋ ੧, ੩੨੦੧ (1412) 


(1) ਦਿੰਦਾ ਹੈ,ਦੇਣ ਦਾ/ਪ੍ਰ ਦਾਨ ਕਰਨ ਦਾ ਭਾਵ 


- ਜਪੁ ੧, ੨੫੧੧੪ (5) 





2292 


ਦੇਈ - 
“ਭਾਵੈ ਦੇਇ ਨ ਦੇਈ ਸੋਇ।”? 
- ਸਿਰੀ ੧, ੩੨, ੧:੩ (25) 
(2) ਦੇਵੇ, ਸਹਾਇਕ ਕਿਰਿਆ 
“ਸਤਿਗੁਰੁ ਮਨ ਕਾਮਨਾ ਤੀਰਥੁ ਹੈ ਜਿਸ ਨੋ ਦੇਇ ਬੁਝਾਇ। ”? 
- ਸਿਰੀ ੩, ੩੪, ੧:੨ (26) 
“ਕਿਰਪਾ ਕਰੇ ਗੁਰੁ ਪਾਈਐ ਹਰਿ ਨਾਮੋ ਦੇਇ ਦ੍ੜਾਇ। ” 
- ਸਿਰੀ ੩, ੫੨, ੧:੧ (33) 
ਹੋਰ ਰੂਪ: 
ਦੇਈ - 
“ਪਾਪੀਆ ਨੋ ਨ ਦੇਈ ਥਿਰੁ ਰਹਿਣ ਚੁਣਿ ਨਰਕ ਘੋਰਿ ਚਾਲਿਅਨੁ। ? (ਦਿੰਦਾ, 
ਸਹਾਇਕ ਕਿਰਿਆ) 
- ਸਿਰੀ ੪, ੧੯:੪ (90) 
“ਪਾਸਿ ਨ ਦੇਈ ਕੋਈ ਬਹਣਿ ਜਗਤ ਮਹਿ ਗੂਹ ਪੜਿ ਸਗਵੀ ਮਲੁ ਲਾਇ ਮਨਮੁਖੁ 
ਆਇਆ। ”” 
- ਗਉਂ ੪, ਵਾਰ ੧੨ਸ, ੪, ੧:੨ (306) 


(1) ਮੁਲਕ, ਭੂਖੰਡ ਦੀ ਇਕਾਈ 
“ਕੇਤੇ ਇੰਦ ਚਿੰਦ ਸੂਰ ਕੇਤੇ ਕੇਤੇ ਮੰਡਲ ਦੇਸ । ”” 
੍‌ - ਜਪੁ ੧, ੩੫:੬ (7) 
(2) ਵਤਨ, ਆਪਣੇ ਦੇਸ਼ 
“ਦਰ ਘਰ ਮਹਲਾ ਹਸਤੀ ਘੋੜੇ ਛੋਡਿ ਵਿਲਾਇਤਿ ਦੇਸ ਗਏ । ” 
- ਆਸਾ ੧, ੩੩, ੨੧ (358) 
“ਦੇਸ ਵੇਸ ਸੁਵਰਨ ਰੂਪਾ ਸਗਲ ਊਣੇ ਕਾਮਾ। ” (ਮਹਾਨਕੋਸ਼ ਇਸ ਦੇ ਅਰਥ ਸਰੀਰ 
ਦੇ ਅੰਗ ਕਰਦਾ ਹੈ) 
- ਬਿਹਾਂ ੫, ਛੰਤ ੯, ੧:੪ (547) 


“ਦੇਵਲਾ ਦੇਵਲ ਧਾਹੜੀ ਦੇਸਹਿ ਉਗਵਤ ਸੂਰ। ” 
- ਸਲੋ ਕਬ, ੧੨੬੨ (1371) 
ਦੇਸੰਤਰ ---- ਦੇਸ ਅੰਦਰ 
“ਪੜਿ ਪੜ੍ਹ ਪੰਡਿਤ ਮੁਨੀ ਥਕੇ ਦੇਸੰਤਰ ਭਵਿ ਥਕੇ ਭੇਖਧਾਰੀ । ” 
- ਸਾਰ ੪, ਵਾਰ ੨੪ਸ, ੩. ੧੧ (1246) 


“ਦੇਸੰਤਰੁ ਭਵੈ ਦੂਜੇ ਭਾਇ ਖੁਆਏ। ” 


- ਮਾਝ ੩, ੨੪, ੪:੨ (123) 


“ਬਿਨੁ ਸਤਿਗੁਰੁ ਭਰਿਮ ਭੁਲਾਣੀਆ ਕਿਆ ਮੁਹੁ ਦੇਸਨਿ ਆਗੈ ਜਾਏ। ” 





2293 


- ਵਡ ੩, ਅਲਾ ੪, ੩:੨ (585) 


“ਹਉ ਕਿਆ ਮੁਹੁ ਦੇਸਾ ਦੁਸਟੁ ਚੋਰੁ। ” (ਵਖਾਵਾਂਗਾ) 

- ਸਿਰੀ ੧, ੨੯, ੪੧੨ (24) 
(2) ਸਰੀਰ ਦੇ ਅੰਗ, ਗਿਆਨ ਇੰਦਰੇ 
“ਹਉ ਮਨੁ ਅਰਪੀ ਸਭੁ ਤਨੁ ਅਰਪੀ ਅਰਪੀ ਸਭਿ ਦੇਸਾ। ” 

- ਗਉ ੫. ਛੰਤ ੧, ੩:੧ (247) 

(3) ਦੇਸ 
“ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ। ” 

- ਸੋਰ ੫, ੧੭, ੧੨ (613) 


-<= ਦੇਸ, ਥਾਂ, ਟਿਕਾਣਾ 
“ਪੂਛਉ ਪੂਛਉ ਦੀਨ ਭਾਂਤਿ ਕਰਿ ਕੋਊ ਕਹੈ ਪ੍ਰਿਅ ਦੇਸਾਂਗਿਓ। ” 
- ਸਾਜਰ ੫, ੫. ੨:੧ (1204) 


“ਨਿਰੰਕਾਰ ਕੈ ਦੇਸਿ ਜਾਹਿ ਤਾ ਸੁਖਿ ਲਹਹਿ ਮਹਲੂ। ” 

- ਸੋਰ ੧, ੨, ੩:੩ (595) 
“ਬਹੁਤ ਸਜਾਇ ਪਇਆ ਦੇਸ ਲੰਮੈ। ” (ਲੰਮੇ ਦੇਸ ਵਿਚ ਭਾਵ ਜਨਮ ਮਰਨ ਦੇ ਲੰਮੇ 
ਗੇੜ ਵਿਚ) 


- ਮਾਰੂ ੫, ਅਸ ੮, ੫:੨ (1020) 


“ਮਨਮੁਖ ਜਨਮੁ ਬਿਰਥਾ ਗਇਆ ਕਿਆ ਮੁਹੁ ਦੇਸੀ ਜਾਇ। ” (ਭਾਵ ਵਿਖਾਵੇਗਾ) 
- ਸਿਰੀ ੩, ੫੪, ੩:੪ (35) 
“ਨਿਰਭਉ ਨਿਰੰਕਾਰੁ ਭਵ ਖੰਡਨੁ ਸਭਿ ਸੁਖ ਨਵਨਿਧਿ ਦੇਸੀ। ” 
- ਸੋਰ ੫, ੧, ੧:੩ (608) 
(2) ਦੇਸ਼/ਵਤਨ ਦੇ 
“ਏਕਾ ਦੇਸੀ ਏਕੁ ਦਿਖਾਵੈ ਏਕੋ ਰਹਿਆ ਬਿਆਪਧੈ। ”” 
- ਰਾਮ ੫, ੮, ੧:੨ (885) 


“ਭਰਮੇ ਭਾਹਿ ਨ ਵਿਝਵੈ ਜੇ ਭਵੈ ਦਿਸੰਤਰ ਦੇਸੁ । ”” 


- ਸਿਰੀ ੧, ੨੨, ੧:੧ (22) 
“ਧੰਨੁ ਸੁ ਦੇਸੁ ਜਹਾ ਤੂ ਵਸਿਆ ਮੇਰੇ ਸਜਣ ਮੀਤ ਮੁਰਾਰੇ ਜੀਉ। ” 
- ਮਾਝ ੫, ੮, ੨੯੩ (96) 
(2) ਮਲਕੀਅਤ 
“ਜੀਉ ਪਿੰਡ ਸਭੁ ਹਰਿ ਕਾ ਦੇਸੁ। ” 
- ਆਸਾ ੫, ੫, ੨੨ (371) 





2294 


- ਜਪੁ ੧, ੩੬ (2) 
(2) ਦੇਵੋ 
“ਬਾਬਾ ਆਵਹੁ ਭਾਈਹੋ ਗਲਿ ਮਿਲਹ ਮਿਲਿ ਮਿਲਿ ਦੇਹ ਅਸੀਸਾ ਹੇ। ? 
- ਵਡ ੧, ਅਲਾ ੫, ੨:੧ (582) 
(3) ਸਰੀਰ 
“ਭਰੀਐ ਹਥੁ ਪੈਰੁ ਤਨੁ ਦੇਹ। ? 
- ਜਪੁ ੧, ੨੦੧੧ (4) 
ਹੋਰ ਰੂਪ: 
ਦੇਹ - 
“ਮਿਥ੍ਰੰਤ ਦੇਹੰ ਖੀਣੰਤ ਬਲਨੰ । ” 
- ਸਸ ੫, ੩੯੧ (1354) 
(4) ਜਨਮ/ਜੀਵਨ 
“ਸਿਮਰਿ ਸੁਆਮੀ ਅੰਤਰਜਾਮੀ ਮਾਨੁਖ ਦੇਹ ਕਾ ਇਹੁ ਉਤਮ ਫਲੂ । ”” 
- ਟੋਡੀ ੫, ੨੬, ੧੨ (717) 
(1) ਦੇੱਦਾ ਹੈ 
“ਦੇਹ ਅਧਾਰੁ ਸਰਬ ਕਉ ਠਾਕੁਰ ਜੀਅ ਪ੍ਰਾਨ ਸੁਖਦਾਤੇ । ” 
- ਸਾਰ ੫, ੨੬, ੧੨ (1209) 


(2) ਦਿਨ 
“ਅਨਿਕ ਸੂਖ ਚਕਵੀ ਨਹੀ ਚਾਹਤ ਅਨਦ ਪੂਰਨ ਪੇਖਿ ਦੇ'ਹ। ”” 


- ਜੈਤ ੫, ੧੦, ੧:੧ (702) 


ਦੇਹਧਾਰ ---- ਦੇਹਧਾਰੀ, ਜੀਵ 
“ਦੇਹਧਾਰ ਅਰੁ ਦੇਵਾ ਡਰਪਹਿ ਸਿਧ ਸਾਧਿਕ ਡਰਿ ਮੁਇਆ। ” 
- ਮਾਰੂ ੫, ੧, ੨:੧ (998) 


“ਚੜਿ ਦੇਹੜਿ ਘੋੜੀ ਬਿਖਮੁ ਲਘਾਏ ਮਿਲੁ ਗੁਰਮੁਖਿ ਪਰਮਾਨੰਦਾ। ”? 
- ਵਡ ੪, ਘੋੜੀ ੧, ੪:੪ (575) 


(1) ਦੇਹੀ 
“ਤੇਰੀ ਨਦਰੀ ਸੀਝਸਿ ਦੇਹਾ। ”” 
- ਮਾਝ ੩, ਅਸ ੬, ੭੨ (112) 
“ਸਤਿਗੁਰੁ ਹੋਇ ਦਇਆਲੁ ਤਾ ਸਦ ਹੀ ਸੁਖੁ ਦੇਹਾ। ” (ਸਰੀਰ ਨੂੰ) 
- ਮਾਝ ੧, ਵਾਰ ੨੫੬ (149) 
“ਹਉ ਵੇਖਿ ਵੇਖਿ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ। ” (ਸਰੀਰ, ਰੂਪ, ਦਰਸ਼ਨ, 
ਜਾਤ) 
- ਤਿਲੰ ੪, ਅਸ ੨, ੧੭੨ (726) 
(2) ਦੇਣ ਲਈ 
“ਸਾਹੁ ਪਜੂਤਾ ਪ੍ ਣਵਤਿ ਨਾਨਕ ਲੇਖਾ ਦੇਹਾ। ” 
੍‌੍ - ਆਸਾ ੫, ੩੪, ੪:੨ (359) 





ਪੀ 


“ਫਿਰਤੁ ਫਿਰਤੁ ਮਾਨੁਖੁ ਭਇਆ ਖਿਨ ਭੰਗਨ ਦੇਹਾਦਿ। ? 
- ਬਿਲਾ ੫, ੩੮, ੩:੧ (810) 


(1) ਦੇਓ, ਦਾਨ ਕਰੋ 
“ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ । ” 
- ਜਪੁ ੧, ੪੨ (2) 
“ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹਿ ਸੋਈ ਹਉ ਪਾਈ। ”” (ਦੇਵੇੱਗਾ) 
- ਆਸਾ ੪, ਸੋਪੁ ੨, ੧੨ (11) 
“ਤੂੰ ਸਚਾ ਤੇਰਾ ਕੀਆ ਸਭੁ ਸਾਚਾ ਦੇਹਿ ਤ ਸਾਚੁ ਵਖਾਣੀ। ” (ਦੇਵੇ) 
- ਆਸਾ ੩, ਅਸ ੨੩, ੮੧ (423) 
“ਪਸੂ ਮਿਲਹਿ ਚੰਗਿਆਈਆ ਖੜੁ ਖਾਵਹਿ ਅੰਮ੍ਰਤੁ ਦੇਹਿ। ” (ਦਿੰਦਾ ਹੈ) 
- ਗੂਜ ੧, ੧, ੩:੧ (489) 
(2) ਦੇਓ, ਸਹਾਇਕ ਕਿਰਿਆ 
“ਗੁਰਾ ਇਕ ਦੇਹਿ ਬੁਝਾਈ। ” 
- ਜਪੁ ੧, ੫:੧੦ (22) 
“ਅੰਤਰਿ ਬਾਹਰਿ ਏਕੁ ਤੂ ਆਪੇ ਦੇਹਿ ਬੁਝਾਈ ਰਾਮ। ” 
- ਵਡ ੩, ਛੰਤ ੬, ੪੨ (571) 
(3) ਅਰਪਨ ਕਰੋ, ਭੇਟਾ ਕਰੋ 
“ਮਨੁ ਤਨੁ ਅਪਨਾ ਤਿਨ ਜਨ ਦੇਹਿ। ” 
- ਗਉ ੫. ਸੁਖ ੧੭, ੮:੨ (286) 


“ਜਾ ਕਉ ਚਿੰਤਾ ਬਹੁਤੁ ਬਹੁਤੁ ਦੇਹੀ ਵਿਆਪੈ ਰੋਗੁ । ”” 
- ਸਿਰੀ ੫, ਅਸ ੨੬, ੩੧ (70) 


(2) ਦਿੰਦੇ, ਕਿਰਿਆ ਰੂਪ 
“ਨਾਨਕ ਅਗੈ ਊਤਮ ਸੇਈ ਜਿ ਪਾਪਾਂ ਪੰਦਿ ਨ ਦੇਹੀ। ” 
- ਸਿਰੀ ੪, ਵਾਰ ੨੦ਸ, ੧, ੧:੪ (91) 


(3) ਸਰੀਰ/ਦੇਹ ਵਾਲਾ 
“ਦੇਹੀ ਗੁਪਤ ਬਿਦੇਹੀ ਦੀਸੈ । ” 
- ਰਾਮ ੫. ੫੪, ੩੧੯੧ (900) 


“ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ। ? 
- ਗਉ ੧, ੧, ੩੨ (12) 
(2) ਪ੍ਰ ਦਾਨ ਕਰੋ, ਦੇਓ 
“ਨਿਰਗੁਨੀਆਰੇ ਗੁਨੁ ਨਹੀ ਕੋਈ ਤੁਮ ਦਾਨੁ ਦੇਹੁ ਮਿਹਰਵਾਨਾ। ”? 
- ਸੋਰ ੫, ੧੭, ੨੨ (613) 
(3) ਸਰੀਰ 
“ਸੋ ਸਹੁ ਬਿੰਦ ਨ ਵਿਸਰਉ ਨਾਨਕ ਜਿਨਿ ਸੁੰਦਰੁ ਰਚਿਆ ਦੇਹੁ । ? 
- ਜੈਤ ੫, ਵਾਰ ੩ ਸ, ੫, ੨੨ (706) 





2296 


(1) ਦੇਵ-ਗ੍ ਹਿ, ਦੇਵ ਮੰਦਰ, ਮੰਦਰ 
“ਤੀਰਥ ਦੇਵ ਦੇਹੁਰਾ ਪੋਥੀ। ”” 
- ਗਉਂ ੫, ਅਸ ੪, ੪:੧ (237) 
“ਹਿੰਦੂ ਪੁਜੈ ਦੇਹੁਰਾ ਮੁਸਲਮਾਣੁ ਮਸੀਤਿ। ” 
ਜਾ - ਗੋਂਡ ੭, ੪:੩ (875) 
(2) ਦੇਹ, ਸਰੀਰ 
“ਮਾਟੀ ਕਾਲੇ ਦੇਹੁਰਾ ਕਰਿਆ। ” 
- ਰਾਮ ੫, ਅਸ ੨, ੧੩੨ (913) 


“ਭੈ ਸਚਿ ਰਾਤੀ ਦੇਹੁਰੀ ਜਿਹਵਾ ਸਚੁ ਸੁਆਉ । ”? 
- ਸਿਰੀ ੧, ੧੫, ੨:੨ (19) 
“ਗੁਰ ਅੰਮ੍ਰਿਤ ਭਿੰਨੀ ਦੇਹੁਰੀ ਅੰਮਿ੍‌ਤੁ ਬੁਰਕੇ ਰਾਮ ਰਾਜੇ। (ਭਾਵ ਜੀਵਨ) 
- ਆਸਾਂ ੪, ਛੰਤ ੧੬, ੪੧ (449) 
(2) ਦਹਿਲੀਜ਼, ਮੁਹਾਠ 
“ਦੇਹੁਰੀ ਬੈਠੀ ਮਾਤਾ ਰੋਵੈ ਖਟੀਆ ਲੇ ਗਏ ਭਾਈ। ”” 
- ਆਸਾ ਕਬ, ੯, ੩੧ (478) 
-<- ਸਰੀਰ, ਦੇਹ 
“ਭਈ ਪਰਾਪਤਿ ਮਾਨੁਖ ਦੇਹੁਰੀਆ। ”? 
- ਆਸਾ ੫. ਸਪੁ ੪, ੧:੧ (12) 
ਮੰਦਰ, ਸ਼ਿਵਾਲੇ 
“ਹਸਤ ਖੇਲਤ ਤੇਰੇ ਦੇਹੁਰੇ ਅਇਆ। ” 
- ਭੈਰ ਨਾਮ, ੬, ੧:੧ (1164) 


“ਦੇਹੁਰੈ ਪਾਛੈ ਬੈਠਾ ਜਾਇ। ” (ਸ਼ਿਵਾਲੇ ਦੇ) 


- ਭੈਰ ਨਾਮ, ੬, ੨੭੨ (1164) 


- ਸਿਰੀ ਰਵਿ, ੧, ੩:੧ (93) 


“ਜੇ ਦੇਹੈ ਦੁਖੁ ਲਾਈਐ ਪਾਪ ਗਰਹ ਦੁਇ ਰਾਹੁ । ” 
- ਮਾਝ ੧, ਵਾਰ ੯ੰਸ, ੧, ੩੧ (142) 


“ਦਰਸਨ ਦੇਹੁ ਦਇਆਪਤਿ ਦਾਤੇ ਗਤਿ ਪਾਵਉ ਮਤਿ ਦੇਹੋ । ” 
- ਤੁਖਾ ੧, ਬਾਰਾ ੧੪:੫ (1109) 





ਪਦ 


“ਕਾਹੇ ਨ ਬਾਲਮੀਕਹਿ ਦੇਖ। ? 
- ਕੇਦਾ ਰਵਿ, ੧, ੧੧੨ (1124) 
ਹੋਰ ਰੂਪ: 
ਦੇਖੰ - 
“ਤਿਨਿ ਜਨਮੁ ਸਵਾਰਿਆ ਆਪਣਾ ਜਿਨਿ ਗੁਰੁ ਅਖੀ ਦੇਖੰ। (ਵੇਖਿਆ) 
- ਮਾਰੂ ੫, ਵਾਰ ੧੩:੮ (1099) 


(1) ਵੇਖਦਾ ਹਾਂ, ਤਕਦਾ ਹਾਂ 
“ਆਗੈ ਦੇਖਉ ਡਉ ਜਲੈ ਪਾਛੇ ਹਰਿਓ ਅੰਗੂਰੁ । ” 


- ਸਿਰੀ ੧, ੧੬, ੨:੧ (20) 
(2) ਵਿਚਾਰਦਾ ਹਾਂ 
“ਜਉ ਦੇਖਉ ਤਉ ਸਗਲ ਮੋਹਿ ਮੋਹੀਅਉ ਤਉ ਸਰਨਿ ਪਰਿਓ ਗੁਰ ਭਾਗਿ। ? 
- ਜੈਤ ੫, ੫, ੧੧ (701) 


“ਧਨ ਥੀਈ ਦੁਬਲਿ ਕੰਤ ਹਾਂਵੈ ਕੇਵ ਨੈਣੀ ਦੇਖਏ । ” 
- ਗਉ ੧. ਛੰਤ ੧, ੧:੩ (242) 


- ਆਸਾ ੪, ਛੰਤ ੨੧, ੬:੧;੨ (452) 


“ਏਕਿ ਚਲੇ ਹਮ ਦੇਖਹ ਸੁਆਮੀ ਭਾਹਿ ਬਲੰਤੀ ਆਈ। ” 
- ਰਾਮ ੧, ੧, ੩੨ (876) 
ਹੋਰ ਰੂਪ: 
ਦੇਖਹਿ - 
“ਤੂ ਦੇਖਹਿ ਹਉ ਮੁਕਰਿ ਪਾਉ। ” (ਦੇਖਦਾ ਹੈ) 
- ਸਿਰੀ ੧, ੩੧, ੨੩ (25) 
“ਦੇਖਹਿ ਕੀਤਾ ਆਪਣਾ ਧਰਿ ਕਚੀ ਪਕੀ ਸਾਰੀਐ। ? (ਦੇਖਦਾ ਹੈ) 
- ਆਸਾ ੧, ਵਾਰ ੨੦੪੨ (474) 
ਦੇਖਹੁ - 
“ਹਰਿ ਸੰਤਹੁ ਦੇਖਹੁ ਨਦਰਿ ਕਰਿ ਨਿਕਟਿ ਵਸੈ ਭਰਪੂਰਿ। ” (ਵੇਖੋ, ਵੇਖ ਲਉ) 
- ਸਿਰੀ ੩, ੩੭, ੨੧ (27) 
“ਕਹਤ ਨਾਮਦੇਉ ਹਰਿ ਕੀ ਰਚਨਾ ਦੇਖਹੁ ਰਿਦੈ ਬੀਚਾਰੀ। ” (ਵੇਖ ਲਵੋ) 
- ਆਸਾ ਨਾਮ, ੧, ੪2੧ (485) 


ਵੇਖਣ, ਦਰਸ਼ਨ ਕਰਨ 
“ਹਰਿ ਦਰਗਹਿ ਤੇ ਮੁਖ ਉਜਲੇ ਤਿਨ ਕਉ ਸਭਿ ਦੇਖਣ ਜਾਹਿ। ” 
- ਗਉ ੪, ਵਾਰ ੧੭ਸ, ੪, ੧:੨ (310) 





2298 


ਵੇਖਣ ਵਾਲੀਆਂ 
“ਹਉ ਬਲਿ ਜਾਵਾ ਦਿਨੁ ਰਾਤਿ ਗੁਰ ਦੇਖਣਹਾਰੀਆ। ”” 
- ਸੋਰ ੪, ਵਾਰ ੮:੫ (645) 


“ਓਹੁ ਨ ਮੂਆ ਜੋ ਦੇਖਣਹਾਰੁ । ” (ਵੇਖਣ ਵਾਲਾ, ਸਾਖੀ, ਚੇਤੰਨ ਆਤਮਾ) 
- ਗਉ ੧, ੪, ੨:੪ (152) 
“ਦਇਆ ਦਾਨੁ ਦਇਆਲੁ ਤੂ ਕਰਿ ਕਰਿ ਦੇਖਣਹਾਰੁ । ” (ਵੇਖਣ/ਸੰਭਾਲਣ ਵਾਲਾ) 
- ਰਾਮ ੧, ਓਅੰ ੩੫:੧ (934) 
ਦੇਖਣਹਾਰੇ - 
“ਜੀਅ ਜੰਤ ਪ੍ਰਭਿ ਸਗਲ ਉਧਾਰੇ ਦਰਸਨੁ ਦੇਖਣਹਾਰੇ । ” 
- ਸੋਰ ੫, ੩੭, ੨੧੧ (618) 
ਦੇਖਣਹਾਰੋ - 
“ਅਵਰੁ ਨਾਹੀ ਕਰਿ ਦੇਖਣਹਾਰੋ । ” (ਸੰਭਾਲਣ ਵਾਲਾ) 
- ਪ੍ਰਭਾ ੧, ਅਸ ੧, ੮:੧ (1342) 
ਦੇਖਣਾ - 
“ਹੁਕਮੇ ਦਰਸਨੁ ਦੇਖਣਾ ਜਹ ਭੇਜਹਿ ਤਹ ਜਾਉ। ” 
- ਸਿਰੀ ੩, ਅਸ ੨੦, ੫:੨ (66) 
ਦੇਖਣਿ - 
“ਦੇਖਣਿ ਆਏ ਤੀਨਿ ਲੋਕ ਸੁਰਿ ਨਰ ਮੁਨਿ ਜਨ ਸਭਿ ਆਇਆ। ” 
- ਤੁਖਾ ੪, ਛੰਤ ੪, ੩:੩ (1116) 
ਦੇਖਣੁ - 
“ਨਾਨਕ ਕੀ ਪ੍ਰਭ ਪਾਸਿ ਬੇਨੰਤੀ ਤੇਰੇ ਜਨ ਦੇਖਣੁ ਪਾਵਾ। ” (ਦਰਸਨ ਕਰ ਸਕਾਂ, 
ਦੇਖ ਸਕਾਂ) 


- ਸੂਹੀ ੫, ੫੪, ੪੨ (749) 


ਦੇਖਣੈ - 
“ਮਨਿ ਬੈਰਾਗੁ ਭਇਆ ਦਰਸਨ ਦੇਖਣੈ ਕਾ ਚਾਉ। ” 

- ਸਿਰੀ ੫, ੯੩, ੧":੧ (50) 
ਵੇਖਦਿਆਂ 
“ਨੈਨਹ ਦੇਖਤ ਇਹੁ ਜਗੁ ਜਾਈ। ”? 

- ਗਉ ਕਬ, ੧੧, ੧੨ (325) 
“ਅਬ ਹਮ ਤੁਮ ਏਕ ਭਏ ਹਰਿ ਏਕੈ ਦੇਖਤ ਮਨੁ ਪਤੀਆਹੀ। ” (ਦੇਖਕੇ) 

- ਗਉਂ ਕਬ, ੭੨, ੧੨ (339) 
“ਚਰਣ ਕਰ ਦੇਖਤ ਸੁਣਿ ਥਕੇ ਦਿਹ ਮੁਕੇ ਨੇੜੈ ਆਏ । ” (ਦੇਖਦੇ) 

- ਬਿਹਾ ੪, ਵਾਰ ੪, ੩, ੨:੬ (550) 

ਵੇਖਦਾ ਹੈ 
“ਇਹੁ ਆਵਾ ਗਵਣੁ ਰਚਾਇਓ ਕਰਿ ਚੋਜ ਦੇਖੰਤਾ। ” 

- ਮਾਰੂ ੫, ਵਾਰ ੪:੬ (1095) 





ਇਉ 


੬੩ 


“ਏਹੁ ਕੁਟੰਬੁ ਤੁ ਜਿ ਦੇਖਦਾ ਚਲੈ ਨਾਹੀ ਤੇਰੈ ਨਾਲੇ। ” 
੍‌੍ - ਰਾਮ ੩, ਅਨੰ ੧੧:੨ (918) 
ਹੋਰ ਰੂਪ: 
ਦੇਖਦਿਆ - 
ਪ੍ਰਭ ਦੇਖਦਿਆ ਦੁਭ ਭੁਖ ਗਈ ਢਾਢੀ ਕਉ ਮੰਗਣੁ ਚਿਤਿ ਨ ਆਵੈ । ”” 
- ਮਾਰੂ ੫, ਵਾਰ ੯:੬ (1097) 
ਦੇਖਦੇ - 
“ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ 
ਆਇਆ। ” (ਵੇਖਦੇ ਹੋ) 
- ਰਾਮ ੩, ਅਨੰ ੩੬:੩ (922) 


“ਮੇਰੈ ਅੰਤਰਿ ਪ੍ਰੀਤਿ ਲਗੀ ਦੇਖਨ ਕਉ ਗੁਰਿ ਹਿਰਦੈ ਨਾਲ ਦਿਖਾਇਆ। ”” 
- ਗਉ ੪, ੬੩, ੩:੧ (172) 
ਦੇਖਨਹਾਰਾ -- ਵੇਖਣ ਵਾਲਾ, ਸੰਭਾਲਣ ਵਾਲਾ 
“ਅਪਨੀ ਮਾਇਆ ਆਪਿ ਪਸਾਰੀ ਆਪਹਿ ਦੇਖਨਹਾਰਾ। ”? 
- ਬਿਹਾ ੯, ੨, ੨੧ (537) 


“ਜਾ ਹੰਸ ਸਭਾ ਵੀਚਾਰੁ ਕਰਿ ਦੇਖਨਿ ਤਾ ਬਗਾ ਨਾਲਿ ਜੋੜ ਕਦੇ ਨ ਆਵੈ । ? 
- ਰਾਮ ੫, ਵਾਰ ੭ਸ, ੫, ੧:੭ (960) 
“ਜਾਂ ਸਹੁ ਦੇਖਨਿ ਆਪਣਾ ਨਾਨਕ ਥੀਵਨਿ ਭੀ ਹਰੇ । ” (ਦਰਸ਼ਨ ਕਰਨ) 
- ਸਲੋ ੪, ੮:੨ (1422) 


ਹੋਰ ਰੂਪ: 
ਦੇਖਨੀ - 
“ਸੁਪਨੈ ਸੁਖੁ ਨ ਦੇਖਨੀ ਬਹੁ ਚਿੰਤਾ ਪਰਜਾਲੇ। ? (ਵੇਖਦੇ) 


- ਸਿਰੀ ੩, ੪੨, ੩:੩ (30) 
ਦੇਖਨੇ - 
“ਤਿਨ ਨੇਹੁ ਲਗਾ ਰਬ ਸੇਤੀ ਦੇਖਨ੍ਵੀਚਾਰਿ। ” (ਵੇਖਣ/ਦਰਸ਼ਨ ਦੇ) 
- ਆਸਾ ੧, ਵਾਰ ੨੦ਸ, ੧, ੨:੪ (473) 
ਦੇਖਾ - ਵੇਖ ਸਕਾਂ 
“ਚੰਦੁ ਸੁਰਜੁ ਦੁਇ ਗੁਫੈ ਨ ਦੇਖਾ ਸੁਪਨੈ ਸਉਣ ਨ ਥਾਉ।” 
੍‌ -ਸਿਰੀ ੧, ੨, ੧੨ (14) 
“ਜਹ ਦੇਖਾ ਤਹ ਰਵਿ ਰਹੇ ਸਿਵ ਸਕਤੀ ਕਾ ਮੇਲੂ। ” (ਦੇਖਦਾ ਹਾਂ) 
- ਸਿਰੀ ੧, ੧੮, ੪:੧ (21) 


“ਕਹੁ ਭੀਖਨ ਦੁਇ ਨੈਨ ਸੰਤੋਖੇ ਜਹ ਦੇਖਾਂ ਤਹ ਸੋਈ। ” (ਦੇਖਦਾਂ ਹਾਂ) 





2300 


- ਸੋਰ ਭੀਖ, ੨, ੨੧੨ (659) 
(2) ਵੇਖਣਾ 
“ਦੇਖਾ ਦੇਖੀ ਸਭ ਕਰੇ ਮਨੁਮੁਖਿ ਬੂਝ ਨ ਪਾਇ। ” 

- ਸਿਰੀ ੩, ੩੭, ੫:੧ (28) 


“ਘਰ ਮਹਿ ਘਰੁ ਦੇਖਾਇ ਦੇਇ ਸੋ ਸਤਿਗੁਰੁ ਪੁਰਖੁ ਸੁਜਾਣੁ। ? 
- ਮਲਾ ੧, ਵਾਰ ੨੭ਸ, ੧, ੧:੧ (1290) 
ਹੋਰ ਰੂਪ: 
ਦੇਖਾਇਆ - 
“ਪਾਰਬ੍ਰਹਮ ਪੂਰਨ ਦੇਖਾਇਆ। ” (ਵਖਾਇਆ, ਦ੍ਰਿਸ਼ਟਮਾਨ ਕਰਵਾਇਆ) 
- ਗਉਂ ੫, ੧੧੦, ੪:੨ (188) 
-= ਵਖਾ ਦਿੱਤਾ 
“ਉਤਭੁਜੁ ਚਲਤੁ ਕੀਆ ਸਿਰਿ ਕਰਤੈ ਬਿਸਮਾਦੁ ਸਬਦਿ ਦੇਖਾਇਦਾ। ? 
- ਮਾਰੂ ੧, ਸੋਲਾ ੧੭, ੭:੩ (1037) 


“ਉਚ ਅਪਾਰ ਅਗੋਚਰ ਥਾਨਾ ਓਹੁ ਮਹਲੁ ਗੁਰੂ ਦੇਖਾਈ ਜੀਉ । ” 
- ਮਾਝ ੫, ੨੩, ੩:੩ (101) 
--- ਬਿਨਾਂ ਵਿਚਾਰਿਆ ਨਕਲ ਕਰਨਾ 


“ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ। ” 
- ਸਿਰੀ ੩, ੩੭, ੫:੧ (28) 


“ਆਪ ਹੀ ਧਾਰਨ ਧਾਰੇ ਕੁਦਰਤਿ ਹੈ ਦੇਖਾਰੇ ਬਰਨੁ ਚਿਹਨੁ ਨਾਹੀ ਮੁਖ ਨ ਮਸਾਰੇ।” 
- ਸੁਮੁ ੫, ੩:੩ (1386) 


ਦੇਖਾਲਿਆ --- ਵਖਾਇਆ, ਵਖਾ ਦਿਤਾ 
“ਜਹ ਦੇਖਉ ਤਹ ਨਾਲਿ ਗੁਰਿ ਦੇਖਾਲਿਆ। ”” 
- ਸੂਹੀ ੧, ਅਸ ੫, ੨:੧ (752) 
ਹੋਰ ਰੂਪ: 
ਦੇਖਾਲਿਹੁ - 
“ਮੈ ਦੇਖਾਲਿਹੁ ਤਿਸੁ ਸਾਲਾਹੀ। ” (ਦਿਖਾਇਓ) 
- ਮਾਰੂ ੧, ਸੋਲਾ ੫, ੯:੨ (1025) 
ਦੇਖਾਲੇ - 
“ਨਦੀਆਂ ਵਿਚਿ ਟਿਬੇ ਦੇਖਾਲੇ ਥਲੀ ਕਰੇ ਅਸਗਾਹ। ” (ਦਿਖਾਵੇ) 
- ਮਾਝ ੧, ਵਾਰ ੧੪ਸ, ੧, ੧:੩ (144) 


ਦੇਖਾਵਹੀ ---- ਵੇਖਾਉਂਦਾ ਹੈ 
“ਤੂ ਸਭ ਮਹਿ ਵਰਤਹਿ ਆਪਿ ਕੁਦਰਤ ਦੇਖਾਵਹੀ। ”” 





2301 


- ਮਾਰੂ ੫, ਵਾਰ ੩:੪ (1095) 


ਖੁ ਸੁਖੁ ਦੇਵਹਿ ਕਰਤੇ ਗੁਰਮੁਖਿ ਹਰਿ ਦੇਖਾਵਣਿਆ। ” 
- ਮਾਝ ੩, ਅਸ ੨੭, ੨:੩ (125) 


“ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ। ” 
- ਸਿਰੀ ੧, ੧, ੧੩ (14) 
“ਹਉ ਬਨੁ ਬਨੋ ਦੇਖਿ ਰਹੀ ਤ੍ਰਣ ਦੇਖਿ ਸਬਾਇਆ ਰਾਮ। ? (ਦੇਖ ਚੁਕੀ) 
- ਆਸਾ ੧, ਛੰਤ ੨, ੪੧ (437) 
“ਏਕ ਮਹਿ ਸਰਬ ਸਰਬ ਮਹਿ ਏਕਾ ਏਹ ਸਤਿਗੁਰਿ ਦੇਖਿ ਦਿਖਾਈ। ” 
- ਰਾਮ ੧, ਅਸ ੮, ੫:੧ (907) 
(ਕੇਵਲ “ਮਹਾਨਕੋਸ਼” ਇਸਦੇ ਅਰਥ “ਦ੍ਰਿਸ਼” ਕਰਦਾ ਹੈ) 
ਹੋਰ ਰੂਪ: 
ਦੇਖਿਓ - 
“ਐਸੋ ਅਚਰਜੁ ਦੇਖਿਓ ਕਬੀਰ। ? (ਵੇਖਿਆ) 
- ਗਉਂ ਕਬ, ੧੪, ੧":੧ (326) 
“ਨਿਜ ਕਰਿ ਦੇਖਿਓ ਜਗਤੁ ਮੈ ਕੋ ਕਾਹੂ ਕੋ ਨਾਹਿ। ” (ਸਮਝਿਆ) 
- ਸਲੋ ੯, ੪੮:੧ (1428) 
ਦੇਖਿਅਉ- 


“ਜਿਨਿ ਗੁਰੂ ਨ ਦੇਖਿਅਉ ਨਹੁ ਕੀਅਉ ਤੇ ਅਕਯਥ ਸੰਸਾਰ ਮਹਿ। ” 
- ਸਵ ੪, ਅਲ ੮੬ (1399) 


ਦੇਖਿਆ ---- (1) ਸਹਾਇਕ ਕਿਰਿਆ 
“ਸੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ। ” 
- ਸਿਰੀ ੧, ੧, ੧੨ (14) 
“ਗੁਰੁ ਪੁਛਿ ਦੇਖਿਆ ਨਾਹੀ ਦਰੁ ਹੋਰੁ । ? 
- ਗਉਂ ੧, ਅਸ ੪, ੮:੨ (223) 
(2) ਵੇਖਿਆ 
“ਜਿਨ ਸਤਿਗੁਰੁ ਪਿਆਰਾ ਦੇਖਿਆ ਤਿਨ ਕਉ ਹਉ ਵਾਰੀ। ” 
- ਤਿਲੰ ੪, ਅਸ ੨, ੩੧ (725) 
“ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ । ” 
- ਗੋਡ ਨਾਮ, ੭, ੧":੧ (874) 
(3) ਅਨੁਭਵ ਕੀਤਾ 
“ਉਚਾ ਉਚਉ ਆਖੀਐ ਕਹਉ ਨ ਦੇਖਿਆ ਜਾਇ। ” 
ਸਾ - ਸਿਰੀ ੧, ਅਸ ੩, ੮:੧ (55) 
“ਤਿਸੁ ਰੂਪੁ ਨ ਰੇਖਿਆ ਘਟਿ ਘਟਿ ਦੇਖਿਆ ਗੁਰਮੁਖਿ ਅਲਖੁ ਲਖਾਵਣਿਆ। ”” 
(ਦਿਸਦਾ ਹੈ) 
- ਮਾਝ ੪, ਅਸ ੩੪, ੧%":੨ (129) 
“ਸਭੁ ਜਗੁ ਦੇਖਿਆ ਮਾਇਆ ਛਾਇਆ। ” 





2302 


- ਆਸਾ ੧, ੧੭, ੪੧੩ (354) 
(4) ਸੰਭਾਲ/ਖਬਰਦਾਰੀ ਕੀਤੀ 
“ਜਿਨਿ ਕੀਆ ਤਿਨਿ ਦੇਖਿਆ ਕਿਆ ਕਹੀਐ ਰੇ ਭਾਈ। ” 
- ਤਿਲੰ ੧, ਅਸ ੧, ੧:੧ (724) 
“ਜਿਨਿ ਕੀਆ ਤਿਨਿ ਦੇਖਿਆ ਸਭੁ ਧੰਧੜੈ ਲਾਇਆ। ”” 
- ਸੂਹੀ ੧, ਛੰਤ ੪, ੧:੧ (765) 


ਵੇਖਣ ਨਾਲ, ਦਰਸ਼ਨਾਂ ਨਾਲ 
“ਜਾ ਦੇਖਾ ਪੁਭੁ ਆਪਣਾ ਪੁਭਿ ਦੇਖਿਐ ਦੁਖੁ ਜਾਇ। ” 
- ਸਿਰੀ ੪, ੬੫, ੧੨ (39) 


“ਤੂੰ ਕਾਇਆ ਮੈ ਰੁਲਦੀ ਦੇਖੀ ਜਿਉ ਧਰ ਉਪਰਿ ਛਾਰੋ। ” 

- ਗਉ ੧, ੧੩, ੧:੩ (154) 
(2) ਪਰਖ ਲਈ, ਜਾਂਚ ਲਈ 
“ਵਰ ਓਟ ਮੈ ਸਗਲੀ ਦੇਖੀ ਇਕ ਤੇਰੀ ਓਟ ਰਹਾਈਐ । ”” 

- ਸੋਰ ੫, ੬੨, ੩:੩ (625) 


“ਕੋਈ ਕਾਹੂ ਕੋ ਨਹੀ ਸਭ ਦੇਖੀ ਠੋਕਿ ਬਜਾਇ। ” 


- ਸਲੋ ਕਬ, ੧੧੩੨ (1370) 


ਦੇਖੀਅਤੁ ---- ਵੇਖੀਦਾ ਹੈ 
“ਪਰਮ ਅਤੀਤੁ ਪਰਮੇਸੁਰ ਕੈ ਰੰਗਿ ਰੰਗ੍ਰੋ ਬਾਸਨਾ ਤੇ ਬਾਹਰਿ ਪੈ ਦੇਖੀਅਤੁ 
ਧਾਮਸਿਉ। ” 
- ਸਵ ੫, ਮਥੁ ੩:੨ (1408) 


“ਅਸਥਿਰੁ ਕਰਤਾ ਦੇਖੀਐ ਹੋਰੁ ਕੇਤੀ ਆਵੈ ਜਾਇ। ” 
- ਸਿਰੀ ੧, ਅਸ ੩, ੪:੧ (54) 
(2) ਵੇਖਾਂ ਕੀ 
“ਚਕਵੀ ਸੁਰ ਸਨੇਹੁ ਚਿਤਵੈ ਆਸ ਘਣੀ ਕਦਿ ਦਿਨੀਅਰੁ ਦੇਖੀਐ । ”” 
ਰੁ - ਆਸਾ ੫, ਛੰਤ ੪, ੩੧ (455) 
(3) ਪ੍ਰਾਪਤ ਕਰੀਦਾ ਹੈ (ਭਾਵ) 
“ਜਲੁ ਮਥੀਐ ਜਲੂ ਦੇਖੀਐ ਭਾਈ ਇਹੁ ਜਗੁ ਏਹਾ ਵਥੁ । ”” 
- ਸੋਰ ੧, ਅਸ ੨, ੫:੨ (635) 


“ਨਿਤ ਰਵੈ ਸੋਹਾਗਣੀ ਦੇਖੁ ਹਮਾਰਾ ਹਾਲੁ। ? 
- ਸਿਰੀ ੧, ੨੫, ੩੨ (23) 
ਹੋਰ ਰੂਪ: 
ਦੇਖੇ - 
“ਅਗਿਆਨ ਮਤੀ ਅੰਧੇਰੁ ਹੈ ਬਿਨੁ ਪਿਰ ਦੇਖੇ ਭੁਖ ਨ ਜਾਇ। ? (ਵੇਖਿਆਂ) 
- ਸਿਰੀ ੩, ੬੧, ੩:੨ (38) 





2303 


“ਜਿਨੀ ਨਾਮੁ ਵਿਸਾਰਿਆ ਸੋ ਹੋਤ ਦੇਖੇ ਖੇਹ। ? (ਵੇਖੇ) 
- ਮਾਰੂ ੫, ੨੫, ੧:੧ (1006) 

(2) ਪਰਖ, ਦ੍ਰਿਸ਼ਟੀ ਗੋਚਰ ਕਰ ਜਾਂਚ ਕਰ 
“ਮਨ ਕਰਹਲਾ ਵੀਚਾਰੀਆ ਵੀਚਾਰਿ ਦੇਖੁ ਸਮਾਲਿ। ”” 

- ਗਉ ੪, ਅਸ ੨, ੧:੧ (234) 
“ਪੂਰਨ ਪਰਮਾਨੰਦ ਮਨੋਹਰ ਸਮਝਿ ਦੇਖੁ ਮਨ ਮਾਹੀ। ” 

- ਆਸਾ ਧੰਨਾ, ੩, ੨੨ (488) 
ਹੋਰ ਰੂਪ: 
ਦੇਖੇ - 
“ਸਾਸਤੁ ਬੇਦ ਸੋਧਿ ਸੋਧਿ ਦੇਖੇ ਮੁਨਿ ਨਾਰਦ ਬਚਨ ਪੁਕਾਰੇ। ” (ਪਰਖੇ, ਜਾਂਚੇ) 

- ਨਟ ੪, ਅਸ ੬, ੩:੧ (983) 


(1) ਵੇਖਿਆਂ, ਵੇਖੋ “ਦੇਖੁ” (1) 
(2) ਪਰਖਿਆ, ਜਾਂਚ ਕੀਤਿਆਂ, ਵੇਖੋ “ਦੇਖ” (2) 
(3) ਮਿਲਿਆਂ, ਪ੍ਰਾਪਤ ਕੀਤਿਆਂ (ਭਾਵ) 
“ਜਿਉ ਜਲ ਕਮਲ ਪ੍ਰੀਤਿ ਅਤਿ ਭਾਰੀ ਬਿਨੁ ਜਲ ਦੇਖੇ ਸੁਕਲੀਧੇ । ” 
- ਬਸੰ ੪, ੫, ੨:੨( 1179) 


(1) ਵੇਖਦਾ ਹੈ, ਨਿਗਰਾਨੀ/ਸੰਭਾਲ ਕਰਦਾ ਹੈ 
“ਕਰਿ ਕਰਿ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ। ”” 
- ਆਸਾ ੧, ਸੋਦ ੧, ੧੨੦ (9) 
“ਕਰਿ ਕਰਿ ਕਰਤਾ ਦੇਖੈ ਸੋਇ। ” 
- ਗਉ ੧, ਅਸ ੪, ੩:੪ (222) 
(2) ਵੇਖਦਾ/ਪਰਖਦਾ ਹੈ 
“ਹਰਿ ਜਸੁ ਵਖਰੁ ਲੈ ਚਲਹੁ ਸਹੁ ਦੇਖੈ ਪਤੀਆਇ। ” 
- ਸਿਰੀ ੧, ੨੩, ੧੨ (22) 
“ਜਾ ਸਤਿਗੁਰ ਸਰਾਫੁ ਨਦਰਿ ਕਰਿ ਦੇਖੈ ਸੁਆਵਗੀਰ ਸਭਿ ਉਘੜਿ ਆਏ । ”? 
(ਪਰਖੇ, ਜਾਂਚੇ) 
- ਗਉਂ ੪, ਵਾਰ ੭ਸ, ੪, ੧:੫ (303) 
(3) ਸਮਝੇ, ਮੰਨੇ (ਭਾਵ) 
“ਸਭੁ ਕਿਛੁ ਦੇਖੈ ਤਿਸੈ ਕਾ ਜਿਨਿ ਕੀਆ ਤਨੁ ਸਾਜਿ। ? 
- ਬਿਹਾ ੪, ਵਾਰ ੭ਸ, ੪, ੨:੩ (551) 
“ਆਆਪਿ ਦਿਖਾਵੈ ਆਪੇ ਦੇਖੈ। ” (ਸਮਝਦਾ) 
- ਧਨਾ ੧, ਅਸ ੨, ੪੧੧ (686) 
“ਹਰਿ ਹਰਿ ਸੇਵਕੁ ਸੇਵਾ ਲਾਗੈ ਸਭੁ ਦੇਖੇ ਬੂਹਮ ਪਸਾਰੇ। (ਸਮਝਦਾ ਹੈ) 
- ਨਟ ੪, ਅਸ ੪, ੨:੧ (982) 
“ਨਿਤ ਦੇਖੈ ਸੁਆਮੀ ਹਜੂਰਿ। ” (ਪ੍ਰਤੀਤ ਕਰਦਾ ਹੈ) 
- ਬਸੰ ੫, ੧੫, ੩੨ (1184) 


“ਦੇਖੋ ਭਾਈ ਗ੍ਰਾਨ ਕੀ ਆਈ ਆਂਧੀ। ”” 





2304 


- ਗਉਂ ਕਬ, ਅਸ ੪੩, ੧":੧ (331) 
ਚੌੜੇ ਮੂੰਹ ਵਾਲਾ ਵਡਾ ਬਰਤਨ ਜਿਸ ਵਿਚ ਭੋਜਨ ਪਕਾਈਦਾ ਹੈ 
“ਧਰਤੀ ਦੇਗ ਮਿਲੈ ਇਕ ਵੇਰਾ ਭਾਗੁ ਤੇਰਾ ਭੰਡਾਰੀ । ? 
- ਬਸੰ ੧, ਅਸ ੮, ੨੨ (1190) 


“ਆਪ ਕਮਾਣੇ ਵਿਛੁੜੀ ਦੋਸੁ ਨ ਕਾਹੁ ਦੇਣ। ” 
੍‌੍ - ਮਾਝ ੫, ਦਿਨ ੧:੬ (136) 
ਬਖਸ਼ਣਾ, ਪੁਦਾਨ ਕਰਨਾ 
“ਝਝੈ ਝੂਰਿ ਮਰਹੁ ਕਿਆ ਪ੍ਰਾਣੀ ਜੋ ਕਿਛੁ ਦੇਣਾ ਸੁ ਦੇ ਰਹਿਆ। ” 
- ਆਸਾ ੧, ਪਟੀ ੧੨੧ (433) 
“ਲੇਖਾ ਦੇਣਾ ਤੇਰੈ ਸਿਰਿ ਰਹਿਆ। ” (ਚੁਕਾਉਣਾ, ਨਿਬੇੜਨਾ) 
- ਆਸਾ ੩, ੧%:੨ (434) 


“ਅੰਤੁ ਨ ਕਰੜੈ ਦੇਣਿ ਨ ਅੰਤੁ । ? 
- ਜਪੁ ੧, ੨੪੩੨ (5) 
ਹੋਰ ਰੂਪ: 
ਦੇਕੈ - 
“ਸਤੀਆ ਮਨਿ ਸੰਤੋਖੁ ਉਪਜੈ ਦੇਫੈ ਕੈ ਵੀਚਾਰਿ। ” (ਦੇਣ/ਦਾਨ ਦੇਣ ਦੇ) 
- ਆਸਾ ੧, ਵਾਰ ੬ਸ, ੧, ੧:੭ (466) 
(1) ਦਿੰਦਾ, ਪ੍ਰ ਦਾਨ ਕਰਦਾ 
“ਮਨ ਬਾਂਛਤ ਫਲ ਦੇਤ ਹੈ ਸੁਆਮੀ ਜੀਅ ਕੀ ਬਿਰਥਾ ਸਾਰੇ । ? 
- ਸਿਰੀ ੫, ਛੰਤ ੩, ੨:੪ (80) 


““ਲੈਤ ਦੇਤ ਉਨੁ ਮੂਕਰਿ ਪਰਨਾ। ”(ਦੇ ਕੇ) 


- ਆਸਾਂ ੫, ੮, ੧੨ (372) 


ਦੇਤਾ - 
“ਸਰਬ ਜੀਆ ਕਉ ਪ੍ਰਭੁ ਦਾਨੁ ਦੇਤਾ। ” (ਦਿੰਦਾ ਹੈ) 
- ਭੈਰ ਕਬ, ੧੨, ੧":੨ (1160) 

ਦੇਤੁ - 
“ਨਾਨਕ ਪ੍ਰਭ ਸਰਣਾਗਤੀ ਚਰਣ ਬੋਹਿਥ ਪੂਭ ਦੇਤੁ । ” 

- ਮਾਝ ੫. ਬਾਰਾਂ ੭:੮ (134) 
ਦੇਤੇ - 
“ਧਰਮ ਅਰਥ ਅਰੁ ਕਾਮ ਮੋਖ ਦੇਤੇ ਨਹੀ ਬਾਰ। ? (ਦੇਂਦਿਆਂ) 

- ਬਿਲਾ ੫, ੬੨, ੨੨ (816) 
ਦੇਤੋ - 
“ਨਿਮਾਨੇ ਕਉ ਜੋ ਦੇਤੋ ਮਾਨੁ । ” (ਦਿੰਦਾ ਹੈ) 





2305 


- ਗੋਂੜ ੫, ੫, ੧:੧ (863) 
(2) ਸਹਾਇਕ ਕਿਰਿਆ, ਦਿੰਦੇ ਹਨ 
“ਆਧ ਘਰੀ ਕੋਊ ਨਹਿ ਰਾਖੈ ਘਰ ਤੇ ਦੇਤ ਨਿਕਾਰਿ। ” 
- ਦੇਵ ੯, ੨, ੧:੨ (536) 
“ਪ੍ਰਤਿਪਾਲਿ ਮਾਤਾ ਉਦਰਿ ਰਾਖੈ ਲਗਨਿ ਦੇਤ ਨ ਸੇਕ। ” 
- ਮਾਰੂ ੫. ੨੯, ੧:੧ (1007) 


(1) ਦੇਣ ਵਾਲਾ, ਦਾਤਾ 


“ਦੇਦਾ ਦੇ ਲੈਦੇ ਥਕਿ ਪਾਹਿ। ? 
- ਜਪੁ ੧, ੩:੧੧ (2) 


- ਮਲਾ ੧, ਵਾਰ ੨੫ਸ, ੧, ੨੨੧ (1290) 


““ਦੇਦਾ ਰਹੈ ਨ ਚੂਕੈ ਭੋਗੁ । ”” 
- ਆਸਾ ੧, ਸੋਦ ੩, ੩੨ (9) 
“ਵਾਹੁ ਵਾਹੁ ਤਿਸ ਨੋ ਆਖੀਐ ਜਿ ਦੇਦਾ ਰਿਜਕੁ ਸਬਾਹਿ। ? 
- ਗੂਜ ੩, ਵਾਰ ੧੬ਸ, ੩, ੧:੪ (515) 


“ਜਿਨਿ ਜੀਉ ਪਿੰਡੁ ਦਿਤਾ ਤਿਸੁ ਕਬਹੂੰ ਨ ਚੇਤੈ ਜੋ ਦੇ'ਦਾ ਰਿਜਕੁ ਸੰਬਾਹਿ। (ਪ੍ਰ ਦਾਨ 
ਕਰਦਾ, ਦਾਨ ਕਰਦਾ) 


- ਸਿਰੀ ੪, ਵਾਰ ੯ਸ, ੩, ੧:੩ (85) 


ਦੇਦਿਆ ---- ਦੇਦਿਆਂ, ਪ੍ਰ ਦਾਨ ਕਰਦਿਆਂ 
“ਫਰੀਦਾ ਕੂਕੇਦਿਆਂ ਚਾਂਗੇਦਿਆ ਮਤੀ ਦੇਦਿਆ ਨਿਤ। ”” 
- ਸਲੋ ਫਰ, ੧੫:੧ (1378) 


“ਗੁਰ ਸੁਪੁਸੰਨੇ ਮਿਲੂ ਨਾਹ ਵਿਛੁੰਨੇ ਧਨ ਦੇਦੀ ਸਾਚੁ ਸੁਨੇਹਾ। ? 


- ਆਸਾ ੫. ਛੰਤ ੪, ੨੭੫ (455) 


““ਗਿਰੰਤ ਗਿਰਿ ਪਤਿਤ ਪਾਤਾਲੰ ਜਲੰਤ ਦੇਦੀਪੁ ਬੈਸ੍ਹਾਂਤਰਹ। ” 
- ਸਸ ੫. ੧੭੧ (1355) 


“ਦੇਦੇ ਤੋਟਿ ਨ ਆਵਈ ਲੈ ਲੈ ਥਕਿ ਪਾਈ।” 
- ਮਾਰੂ ੧, ਅਸ ੬, ੫:੩ (1012) 





2306 


“ਦੇਂਦੇ ਥਾਵਹੁ ਦਿਤਾ ਚੰਗਾ ਮਨਮੁਖਿ ਐਸਾ ਜਾਣੀਐ। ”” 
- ਮਾਝ ੧, ਵਾਰ ੨ਸ, ੨, ੨੧੧ (138) 
(2) ਦੇਦਿਆਂ 
“ਦੇਂਦੇ ਤੋਟਿ ਨਾਹੀ ਤਿਸੁ ਕਰਤੇ ਪੂਰਿ ਰਹਿਓ ਰਤਨਾਗਰੁ ਰੇ । ” 
- ਗਉ ੫, ੧੩੭", ੩:੨ (209) 


“ਜਿਨ ਭੇਟਤ ਹੋਵਤ ਸੁਖੀ ਜੀਅ ਦਾਨੁ ਦੇਨ। ? 
- ਬਿਲਾ ੫, ੪੯, ੧":੨ (813) 
“ਲੇ ਮਸਤਕਿ ਲਾਵਉ ਕਰਿ ਕ੍ਰਿਪਾ ਦੇਨ। ” (ਦੇਣ ਦੀ ਕਿਰਪਾ ਕਰ) 
- ਬਸੰ ੫, ਅਸ ੧, ੧":੨ (1192) 
“ਤੁਮ ਹਰਿ ਸਾਹ ਵਡੇ ਪਰ੍ਭ ਸੁਆਮੀ ਹਮ ਵਣਜਾਰੇ ਰਾਸਿ ਦੇਨ। ” (ਦਿਓ) 
- ਕਾਨ ੪, ੨, ੪੧੧ (1295) 


- ਗਉ ੫. ਬਾਅ ੪੧੨ (258) 


“ਜੀਅਉ ਹਮਾਰਾ ਜੀਉ ਦੇਨਹਾਰਾ। ” (ਦੇਣ ਵਾਲਾ, ਦਾਤਾ) 
- ਆਸਾ ੫, ੮੩, ੧%":੨ (391) 
ਦੇਨਹਾਰੁ - 
“ਦੇਨਹਾਰੁ ਪ੍ਰਭ ਛੋਡਿ ਕੈ ਲਾਗਹਿ ਆਨ ਸੁਆਇ। ”” (ਦਾਤੇ ਪ੍ਰਭੂ ਨੂੰ ਛੱਡ ਕੇ) 
- ਗਉਂ ੫, ਸੁਖ ਪਸ:੧ (268) 


“ਜੋ ਦੇਨਾ ਸੋ ਦੇ ਰਹਿਓ ਭਾਂਵੇ ਤਹ ਤਹ ਜਾਹਿ। ” 

- ਗਉ ੫. ਬਾਅ ੧੮:੨ (253) 
“9 ਨਾਹੀ ਕਿਸੀ ਕਾ ਦੇਨਾ। ? 

- ਸੋਰ ਕਬ, ੧੧, ੧:੪ (656) 


“ਖੁੰਢਾ ਅੰਦਰਿ ਰਖਿ ਕੈ ਦੇਨਿ ਸੁ ਮਲ ਸਜਾਇ। ” 
- ਮਾਝ ੧, ਵਾਰ ੧੧ਸ, ੧, ੨:੨ (143) 
“ਕਿਆ ਦੇਨਿ ਮੁਹੁ ਜਾਏ ਅਵਗੁਣਿ ਪਛੁਤਾਏ ਦੁਖੋ ਦੁਖੁ ਕਮਾਏ । ” 
- ਵਡ ੩, ਅਲਾ ੪, ੩:੩ (585) 


“ਪਕੜਿ ਚਲਾਇਨਿ ਦੂਤ ਜਮ ਕਿਸੈ ਨ ਦੇਨੀ ਭੇਤੁ । ” 
- ਮਾਝ ੫, ਬਾਰਾ ੭:੪ (134) 





2307 


“ਰੀ ਬਾਈ ਬੇਢੀ ਦੇਨੁ ਨ ਜਾਈ। ” 

- ਸੋਰ ਨਾਮ, ੨, ੧":੧ (657) 
(2) ਦਿੰਦੇ ਹਨ 
“ਜਿਮੀ ਨਾਹੀ ਮੈ ਕਿਸੀ ਕੀ ਬੋਈ ਐਸਾ ਦੇਨੁ ਦੁਖਾਲਾ। ”” 

- ਸੂਹੀ ਕਬ, ੫, ੧੨ (793) 
ਦੇਵਰਾਨੀ, ਪਤੀ ਦੇ ਛੋਟੇ ਭਰਾ ਦੀ ਪਤਨੀ 
“ਦੇਰ ਜਿਠਾਣੀ ਮੁਈ ਦੂਖਿ ਸੰਤਾਪਿ। ” (ਆਸਾ ਤ੍ਰਿਸਨਾ ਰੂਪੀ) 

- ਆਸਾ ੫, ੨, ੧੧੨ (370) 


- ਜਪੁ ੧, ੨੬:੧੭ (6) 


- ਮਾਝ ੧, ਵਾਰ ੧੩ਸ, ੧, ੨੧ (143) 
(2) ਪ੍ਰਭੂ, ਵਾਹਿਗੁਰੂ, ਜੋਤੀ ਸਰੂਪ ਕਰਤਾਰ 
“ਸਾਧੂ ਸੰਗੁ ਮਸਕਤੇ ਤੂਠੈ ਪਾਵਾ ਦੇਵ। ” 


- ਸਿਰੀ ੫, ੭੫, ੩੯੨ (44) 
“ਦੇਵ ਕਰਹੁ ਦਇਆ ਮੋਹਿ ਮਾਰਗਿ ਲਾਵਹੁ ਜਿਤੁ ਭੈ ਬੰਧਨ ਤੂਟੈ। ” (ਹੇ ਪ੍ਰਕਾਸ਼ 
ਰੂਪੀ ਹਰੀ) 
- ਆਸਾ ਕਬ, ੧, ੧":੧ (475) 
(3) ਦੇਵ ਮੂਰਤ, ਠਾਕੁਰ 
“ਬਾਹਿਰ ਦੇਵ ਪਖਾਲੀਅਹਿ ਜੇ ਮਨੁ ਧੋਵੈ ਕੋਇ। ” 
- ਗੂਜ ੧, ੧, ੨:੧ (489) 


“ਹਉ ਮਨੁ ਤਨੁ ਦੇਵਉ ਕਾਟਿ ਗੁਰੂ ਕਉ ਮੇਰਾ ਭ੍ਰਮੁ ਭਉ ਗੁਰ ਬਚਨੀ ਭਾਗੇ । ”” 
- ਗਉ ੪, ੬੨, ੨੨ (172) 


“ਸੋ ਸਹੁ ਸਾਂਤਿ ਨ ਦੇਵਈ ਕਿਆ ਚਲੈ ਤਿਸੁ ਨਾਲਿ। ”” 
- ਰਾਮ ੩, ਵਾਰ ੩ਸ, ੩, ੧:੨ (947) 


“ਆਪਿ ਦਇਆ ਕਰਿ ਦੇਵਸੀ ਗੁਰਮੁਖਿ ਅੰਮ੍ਰਿਤੁ ਚੋਇ। ” 
- ਸਿਰੀ ੪, ੬੯, ੪੨ (41) 


“ਨਹ ਸੀਤਲੰ ਚੰਦੂ ਦੇਵਹ ਨਹ ਸੀਤਲੰ ਬਾਵਨ ਚੰਦਨਹ । ”” 
- ਸਸ ੫, ੩੯੯੧ (1357) 


€ ੩੩੦ 


“ਇਕਿ ਲੂਕਿ ਨ ਦੇਵਹਿ ਦਰਸਾ। ”” 





2308 


- ਸਿਰੀ ੫, ਅਸ ੨੭, ੬੨ (71) 
“ਮਨਮੁਖਾ ਦੈ ਸਿਰਿ ਜੋਰਾ ਅਮਰੁ ਹੈ ਨਿਤ ਦੇਵਹਿ ਭਲਾ। ” (ਹਮੇਸ਼ਾ, ਭਲਾ, ਦਿੰਦੇ 
ਹਨ ਭਾਵ ਮੰਨਦੇ ਹਨ) 
- ਗਉ ੪, ਵਾਰ ੯ਸ, ੪, ੨੩ (304) 
“ਦਾਤਾ ਕਰਤਾ ਆਪਿ ਤੂ ਤੁਸਿ ਦੇਵਹਿ ਕਰਹਿ ਪਸਾਉ। ”” (ਦੇਂਦਾ ਹੈ) 
- ਆਸਾ ੧, ਵਾਰ ੧:੩ (463) 
“ਪ੍ਰ ਣਵਤਿ ਨਾਨਕ ਜੇ ਤੂੰ ਦੇਵਹਿ ਅੰਤੇ ਹੋਇ ਸਖਾਈ। ” (ਦੇਵੇ) 
- ਰਾਮ ੧, ੧, ੪੨ (876) 
ਹੋਰ ਰੂਪ: 
ਦੇਵਹੀ - 
“ਖਿਨੁ ਗ੍ਰਿਹ ਮਹਿ ਬਸਨ ਨ ਦੇਵਹੀ ਜਿਨ ਸਿਉ ਸੋਈ ਹੇਤੁ । ” (ਦਿੰਦੇ) 
-ਜੈਤ ੫, ਵਾਰ ੪:੨ (706) 
ਦੇਵਹੁ - 
“ਜਨੁ ਨਾਨਕੁ ਜੀਵੈ ਨਾਮੁ ਲੈ ਹਰਿ ਦੇਵਹੁ ਸਹਜਿ ਸੁਭਾਇ। ” (ਦਿੰਦੇ ਹੋ) 
- ਸਿਰੀ ੩, ੩੫, ੫:੨ (27) 
“ਨਾਨਕ ਕਉ ਪ੍ਰਭ ਮਇਆ ਕਰਿ ਸਚੁ ਦੇਵਹੁ ਅਪੁਣਾ ਨਾਉ। ” (ਦੇਵੋ ਦਿਓ) 
- ਸਿਰੀ ੫, ੭੭, ੪੩ (44) 
ਦੇਵ ਹੋ - 
“ਆਸੀਸਾ ਦੇਵਹੋ ਭਗਤਿ ਕਰੇਵਹੋ ਮਿਲਿਆ ਕਾ ਕਿਆ ਮੇਲੋ। ” (ਦਿਓ) 
- ਵਡ ੧, ਅਲਾ ੫, ੨:੩ (582) 
ਦੇਵ ਕਰੀ --- ਹਿੰਡੋਲ ਰਾਗ ਦੀਆਂ ਛੇ ਰਾਗਨੀਆਂ ਵਿਚੋ ਇਕ 
“ਤੇਲੰਗੀ ਦੇਵਕਰੀ ਆਈ। ” 
- ਰਾਗ ੧:੨੫ (1430) 


€ ੩੩੦ 


ਦਿੰਦਾ ਹੈ 
“ਹਰਿ ਕੀ ਵਡਿਆਈ ਵਡੀ ਹੈ ਅਪੁਛਿਆ ਦਾਨੁ ਦੇਵਕਾ। ” 
- ਸਿਰੀ ੪, ਵਾਰ ੬:੫ (84) 


- ਮਾਲੀ ਨਾਮ, ੧, ੨:੧ (988) 


“ਦੇਵ ਕੁਲੀ ਲਖਿਮੀ ਕਉ ਕਰਹਿ ਜੈਕਾਰੁ । ” 


- ਭੈਰ ੩, ਅਸ ੧, ੧੧:੧ (1154) 
ਦੇਵਗੰਧਾਰੀ -- ਮਾਲਕ ਉਸ ਦੀ ਪੰਜ ਰਾਗਨੀਆਂ ਵਿਚੋ ਇਕ 
“ਗੋੰਡਕਰੀ ਅਰੁ ਦੇਵਗੰਧਾਰੀ। ”” 
- ਰਾਮ ੧੧੫ (1430) 





2309 


“ਗੁਰ ਦੀਖਿਆ ਘਰਿ ਦੇਵਣ ਜਾਹਿ। ” 
- ਰਾਮ ੩, ਵਾਰ ੧੧ਸ, ੧, ੧੨ (951) 


ਦੇਵਣਹਾਰ --- ਦੇਣਹਾਰ, ਦੇ ਸਕਣ ਦੇ ਸਮਰਥ 
“ਜੈਸੀ ਭੂਖ ਹੋਈ ਅਭ ਅੰਤਰਿ ਤੂੰ ਸਮਰਥੁ ਸਚੁ ਦੇਵਣਹਾਰ। ” 
- ਗੂਜ ੧, ਅਸ ੨, ੧੨੨ (503) 


“ਸਰਬ ਜੀਆ ਕਉ ਦੇਵਣਹਾਰਾ। ” (ਦੇਣ ਵਾਲਾ) 
- ਮਾਝ ੫. ੩੯, ੩੧ (106) 
ਦੇਵਣਹਾਰਿ - 
“ਅਮੁਲ ਗਲੋਲਾ ਕੂੜ ਕਾ ਦਿਤਾ ਦੇਵਣਹਾਰਿ। ” (ਦੇਣ ਵਾਲੇ ਨੇ) 
- ਸਿਰੀ ੧, ੫, ੧:੧ (15) 


ਦੇਵਣਹਾਰੁ - 
“ਨਿਤ ਨਿਤ ਜੀਅੜੇ ਸਮਾਲੀਅਨਿ ਦੇਖੈਗਾ ਦੇਵਣਹਾਰੁ । ” (ਦੇਣ ਵਾਲਾ, ਦੇ ਸਕਣ ਦੇ 


- ਗਉ ੧, ਸੋਹ ੧, ੨੧ (12) 
- ਸਿਰੀ ੧, ੩੨, ੧੨ (25) 


- ਮਾਝ ੫. ੪੨, ੪੧੧ (106) 
ਦੇਵਣਹਾਰੋ - 
“ਤੁਧੁ ਸਿਰਜੀ ਮੇਦਨੀ ਦੁਖੁ ਸੁਖੁ ਦੇਵਣਹਾਰੋ । ”” 
- ਵਡ ੧, ਅਲਾ ੩, ੨੧ (580) 
ਦੇਵਣ ਵਾਲਾ -- ਦੇਣਹਾਰ, ਦੇਦ ਵਾਲਾ 
“ਦੇਵਣ ਵਾਲਾ ਸਭ ਬਿਧਿ ਜਾਣੈ ਗੁਰਮੁਖਿ ਪਾਈਐ ਨਾਮੁ ਨਿਧਾਨੁ । ” 
- ਆਸਾ ੩, ੨੪, ੧੨ (423) 
ਹੋਰ ਰੂਪ: 
ਦੇਵਣ ਵਾਲੇ - 
“ਦੇਵਣ ਵਾਲੇ ਕੈ ਹਥਿ ਦਾਤਿ ਹੈ ਗੁਰੂ ਦੁਆਰੈ ਪਾਇ। ”” 
- ਸਿਰੀ ੩, ੫੦, ੩੨ (33) 


ਦੇਣਾ, ਪ੍ਰ ਦਾਨ ਕਰਨਾ 


“ਅਣਮੰਗਿਆ ਦਾਨੁ ਦੇਵਣਾ ਕਹੁ ਨਾਨਕੁ ਸਚੁ ਸਮਾਲਿ ਜੀਉ। ” 
- ਸਿਰੀ ੧, ਅਸ ੨੮, ੨੪੯੩ (73) 


ਹੋਰ ਰੂਪ: 
ਦੇਵਣਿਆ - 





2310 


“ਹਉ ਤੇਰਾ ਤੂੰ ਠਾਕੁਰੁ ਮੇਰਾ ਸਬਦਿ ਵਡਿਆਈ ਦੇਵਣਿਆ। ” (ਦੇਣ ਵਾਲਾ) 

- ਮਾਝ ੩, ਅਸ ੧੧, ੧":੨ (115) 
“ਭੁਖੇ ਕਉ ਦੇਵਤ ਅਧਾਰ। ” 

- ਗਉ ੫. ਸੁਖ ੧੫, ੭:੨ (283) 
ਹੋਰ ਰੂਪ: 
ਦੇਵੰਤ - 
“ਭਰਣ ਪੋਖਣ ਕਰੰਤ ਜੀਆ ਬਿਸ੍ਰਾਮ ਛਾਦਨ ਦੇਵੰਤ ਦਾਨੰ। ? 

- ਸਸ ੫, ੨੩੪੧ (1356) 


- ਗਉਂ ੫. ਵਾਰ ੨੦, ੫, ੨:੧ (323) 


ਦੇਵਤਿਆ - 
“ਦੇਵਲ ਦੇਵਤਿਆ ਕਰੁ ਲਾਗਾ ਐਸੀ ਕੀਰਤਿ ਚਾਲੀ। ”” 


- ਬਸੰ ੧, ਅਸ ੮, ੫:੨ (1191) 


(2) ਪਵਿਤਰ ਪਦਾਰਥ 
“ਅੰਨੁ ਦੇਵਤਾ ਪਾਣੀ ਦੇਵਤਾ ਬਸੰਤਰੁ ਦੇਵਤਾ ਲੂਣ ਪੰਜਵਾ ਪਾਇਆ ਘਿਰਤੁ। ” 


- ਆਸਾ ੧, ਵਾਰਾ ੧੯ਸ, ੧, ੧:੫ (473) 


“ਮਾਣਸ ਤੇ ਦੇਵਤੇ ਭਏ ਧਿਆਇਆ ਨਾਮੁ ਹਰੇ। ” 
- ਸਿਰੀ ੪, ਵਾਰ ੧੯ਸ, ੩, ੨੨ (90) 
(2) ਫਰਿਸ਼ਤੇ 
“ਸਿਮਰਹਿ ਦੇਵਤੇ ਕੋੜਿ ਤੇਤੀਸਾ। ? 
- ਮਾਰੂ ੫, ਸੋਲਾ ੮, ੩:੨ (1079) 
“ਕੋਟਿ ਤੇਤੀਸਾ ਦੇਵਤੇ ਸਣੁ ਇੰਦੈੈ ਜਾਸੀ। ” 
- ਮਾਰੂ ੫, ਵਾਰ ੧੮:੨ (1100) 


“ਵਿਝਣ ਕਲਹ ਨ ਦੇਵਦਾ ਤਾਂ ਲਇਆ ਕਰਤੇ । ” 
- ਗਉਂ ੪, ਵਾਰ ੩੨:੭ (317) 
ਦੇਵਨ - ਦੇਣ, ਦਾਨ ਕਰਨ 
“ਬਿਸੰਭਰੁ ਦੇਵਨ ਕਉ ਏਕੈ ਸਰਬ ਕਰੈ ਪ੍ਰਤਿਪਾਲਾ । ” 
- ਗਉ ੫. ਛੰਤ ੩, ੪:੨ (249) 
ਦੇਵਨਹਾਰ --- ਦੇਣ ਹਾਰ, ਦੇ ਸਕਨ ਦੇ ਸਮਰਥ, ਵੇਖੋ “ਦੇਵਣਹਾਰ 
“ਦਾਸਹ ਏਕੁ ਨਿਹਾਰਿਆ ਸਭੁ ਕਛੁ ਦੇਵਨਹਾਰ। ”” 
- ਗਉਂ ੫. ਬਾਅ ੩੪ਸ:੧ (257) 





2311 


“ਤਿਨ ਜਨ ਕੀ ਧੂਰਿ ਬਾਛੈ ਨਿਤ ਨਾਨਕੁ ਪਰਮੇਸਰੁ ਦੇਵਨਹਾਰਾ। ” 
- ਦੇਵ ੫, ੨੦, ੨੨ (532) 


- ਗਉ ੫. ਬਾਅ ੬:੬ (251) 


“ਸੁਤ ਬਨਿਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ। ? 
- ਜੈਤ ੫, ਵਾਰ ੩:੩ (706) 


“ਇਕ ਰਤੀ ਬਿਲਮ ਨ ਦੇਵਨੀ ਵਣਜਾਰਿਆ ਮਿਤ੍ਰਾ ਓਨੀ ਤਕੜੇ ਪਾਏ ਹਾਥ। ” 
- ਸਿਰੀ ੫, ਪਹ ੪, ੫:੨ (78) 


ਦੇਵਪੁਰੀ ---- ਦੇਵਤਿਆਂ ਦਾ ਨਗਰ, ਸਵਰਗ, ਸਚਖੰਡ 
“ਦੇਵ ਪੁਰੀ ਮਹਿ ਗਯਉ ਆਪਿ ਪਰਮੇ ਸੇਰ ਭਾਯਉ। ” 
- ਸਵ ੫, ਹਰਿ ੨੯੧ (1409) 


“ਮਤੀ ਦੇਵੀ ਦੇਵਰ ਜੇਸਟ। ” 
- ਆਸਾ ੫, ੩, ੪੨ (371) 


ਨਿਵਾਸ, ਸਥਾਨ, ਮੰਦਰ, ਸ਼ਿਵਾਲਾ 
“ਕਾਯਉ ਦੇਵਾ ਕਾਇਅਉ ਦੇਵਲ ਕਾਇਅਉ ਜੰਗਮ ਜਾਤੀ। ”” 
- ਸਿਰੀ ਪੀਪਾ, ੧, ੧:੧ (695) 

(1) ਦੇਵਾਂ, ਭੇਟਾ ਕਰਾਂ 
“ਹਰਿ ਕੇ ਸੰਤ ਮਿਲਹੁ ਮਨੁ ਦੇਵਾ ਜੋ ਗੁਰਬਾਣੀ ਮੁਖਿ ਚਉਦਾ ਜੀਉ। ” 

- ਮਾਝ ੪, ੫. ੨੩ (95) 
“ਮੇਰੇ ਪ੍ਰੀਤਮ ਪ੍ਰਾਨ ਮਨੁ ਤਨੁ ਸਭੁ ਦੇਵਾ ਮੇਰੇ ਹਰਿ ਪ੍ਰਭ ਕੀ ਹਰਿ ਕਥਾ ਸੁਨਾਵੈ । ” 

- ਗੂਜ ੪, ੬, ੧":੨ (494) 


ਹੋਰ ਰੂਪ: 
ਦੇਵਾਂ - 
“ਮਨੁ ਦੇਵਾਂ ਸੰਤਾ ਮੇਰਾ ਪ੍ਰਭੁ ਮੇਲੇ ਜੀਉ। ” 


- ਗਉਂ ੪, ੬੬, ੨:੩ (173) 
(2) ਦੇਣ ਵਾਲਾ, ਦਾਤਾ 
“ਪਾਰਬ੍ਰਹਮ ਅਪਰੰਪਰ ਦੇਵਾ। ? 

- ਮਾਝ ੫. ੧੩. ੧੧ (98) 
(3) ਦੇਵਤਾ 
“ਦੇਵੀ ਦੇਵਾ ਮੂਲੂ ਹੈ ਮਾਇਆ। ” 





ਨ 


- ਮਾਝ ੩, ੩੩, ੨:੧ (129) 
“ਮਾਟੀ ਕੇ ਕਰਿ ਦੇਵੀ ਦੇਵਾ ਤਿਸੁ ਆਗੈ ਜੀਉ ਦੇਹੀ। ? 

- ਗਉਂ ਕਬ, ੪੫, ੨੧ (332) 
“ਤੁਮਾ ਸੋ ਠਾਕੁਰੁ ਅਉਰੁ ਨ ਦੇਵਾ। ” (ਦੇਵਤਾ, ਪੂਜਨਯੋਗ) 

- ਸੋਰ ਰਵਿ, ੫, ੪:੨ (659) 


“ਪੁਛਾ ਦੇਵਾ ਮਾਣਸਾਂ ਜੋਧ ਕਰਹਿ ਅਵਤਾਰ। ”? 
- ਸਾਰ ੪, ਵਾਰ ੧੧ਸ, ੧, ੨:੩ (1241) 
(4) ਪ੍ਰਭੂ, ਹਰਿ, ਪ੍ਰਮਾਤਮਾ 
“ਹਰਖ ਸੋਗ ਪਰਸੈ ਜਿਹ ਨਾਹਨਿ ਸੋ ਮੂਰਤਿ ਹੈ ਦੇਵਾ। ” 
- ਗਉਂ ੯, ੭, ੧:੨ (220) 
“ਜੀਵਨ ਦੇਵਾ ਪਾਰਬ੍ੂਹਮ ਸੇਵਾ ਇਹੁ ਉਪਦੇਸੁ ਮੋ ਕਉ ਗੁਰਿ ਦੀਨਾ ਜੀਉ। ?” 
- ਧਨਾ ੫, ੨੯, ੧:੨ (678) 
(ਜੀਵਨ ਪਾਰਬ੍ਰਹਮ ਦੇਵ (ਪਰਮਾਤਮਾ) ਦੀ ਸੇਵਾ) 
(5) ਹੇ ਦੇਵ 
“ਦੇਵਾ ਪਾਹਨ ਤਾਰੀਅਲੇ। ”” 
- ਗਉ ਨਾਮ, ੧, ੧":੧ (345) 
(6) ਇਸ਼ਟ ਦੇਵ 
“ਆਪੇ ਜਾਵੀ ਆਪੇ ਮਾਵੀ ਆਪਿ ਸੁਆਮੀ ਆਪਿ ਦੇਵਾ। ” 


- ਆਸਾ ੫, ਛੰਤ ੧, ੨:੪ (452) 


“ਆਪ ਹੀ ਪੂਜਾਰੀ ਆਪ ਹੀ ਦੇਵਾ। ” 


- ਬਿਲਾ ੫, ੬, ੩੨ (803) 
(7) ਦੇਵਤਿਆ 
“ਰਾਮ ਨਾਮੁ ਦੇਵਾ ਮਹਿ ਸੂਰੁ । ” 
- ਆਸਾ ੧, ਵਾਰ ੧੩ਸ, ੧, ੨:੪ (470) 
“ਸਤਿਗੁਰ ਗਿਆਨ ਜਾਨੈ ਸੰਤ ਦੇਵਾ ਦੇਵ। ” (ਦੇਵਤਿਆਂ ਦੇ) 
- ਆਸਾ ਰਵਿ, ੨, ੧:੨ (486) 
(8) ਉਤਮ, ਸ੍ਰੇਸ਼ਟ ਪੁਰਸ਼ 
“ਨਾਦਿ ਸਮਾਇਲੋ ਰੇ ਸਤਿਗੁਰ ਭੇਟਿਲੇ ਦੇਵਾ। ” (ਜਦ ਸਤਿਗੁਰ ਦੇਵ (ਉਤਮ 
ਪੁਰਸ਼) ਨੂੰ ਮਿਲਿਆ) 
- ਸੋਰ ਨਾਮ, ੧, ੧":੧ (657) 
“ਕਾਮੁ ਨ ਬਿਸਰਿਓ ਕ੍ਰੋਧੁ ਨ ਬਿਸਰਿਓ ਲੋਭੁ ਨ ਛੂਟਿਓ ਦੇਵਾ। ” (ਹੇ ਦੇਵ/ਹੇ ਭਲੇ 
ਪੁਰਸ਼) 
- ਸਾਰ ਪਰ, ੧, ੧:੧ (1253) 
ਦੇਵਾਇਆ --- ਪ੍ਰ ਦਾਨ ਕਰਵਾਇਆ, ਦੁਆਇਆ 
“ਇਕਨਾ ਸਚੁ ਬੁਝਾਇਓਨੁ ਤਿਨਾ ਅਤੁਟ ਭੰਡਾਰ ਦੇਵਾਇਆ। ” 
- ਸਿਰੀ ੪, ਵਾਰ ੮:੪ (85) 





2313 


ਦੇਵਾਇਣਾ --- ਦੁਆਉਣਾ 
“ਸਦਾ ਸਦਾ ਸੰਤਹ ਸੰਗਿ ਰਾਖਹੁ ਏਹੁ ਨਾਮ ਦਾਨੁ ਦੇਵਾਇਣਾ । ”” 
- ਮਾਰੂ ੫, ਸੋਲਾ ੭, ੧੪:੩ (1078) 
“ਭੰਡਾਰ ਭਰੇ ਭਗਤੀ ਹਰਿ ਤੇਰੇ ਜਿਸੁ ਭਾਵੈ ਤਿਸੁ ਦੇਵਾਈ। ” 
- ਸੂਹੀ ੪, ਅਸ ੧, ੨੧੧ (758) 
ਦੇਵਾਈਆ --- ਦਿਵਾਉਂਦਾ ਹੈ 
“ਜਿਨਾ ਗੁਰੂ ਪਿਆਰਾ ਮਨਿ ਚਿਤਿ ਤਿਨਾ ਭਾਉ ਗੁਰੂ ਦੇਵਾਈਆ। ” 
- ਸੋਰ ੪, ਵਾਰ ੧੪:੩ (648) 
ਹੋਰ ਰੂਪ: 
ਦੇਵਾਏ - 
“ਹਰਿ ਕੀ ਵਡਿਆਈ ਦੇਖਹੁ ਸੰਤਹੁ ਹਰਿ ਨਿਮਾਣਿਆ ਮਾਣੁ ਦੇਵਾਏ। ” (ਦੇਵਾਉ ਦਾ 
ਹੈ) 
- ਸੂਹੀ 8, ੧੨, ੪੧੧ (735) 
ਦੇਵਾਕਰ ---- ਜੋਤ/ਚਾਣਨ ਦੀ ਖਾਨ/ਭੰਡਾਰ 
“ਸੁੰਨ ਸੰਧਿਆ ਤੇਰੀ ਦੇਵ ਦੇਵਾਕਰ ਅਧਪਤਿ ਆਦਿ ਸਮਾਈ। ”” 
- ਪ੍ਰਭਾ ਕਬ, ੫, ੧:੧ (1350) 


ਦੇਵਤਾਪਨ (ਸ਼ਬਦਾਰਥ) ਪ੍ਰਕਾਸ਼ ਸਰੂਪ (ਸੰਥਿਆ) 


“ਏਕ ਕ੍ਰਿਸਨ ਸਰਬ ਦੇਵਾ ਦੇਵ ਦੇਵਾਤ ਆਤਮਾ। ” 

- ਆਸਾ ੧, ਵਾਰ ੧੨. ੨, ੪੧ (469) 
(“ਦਰਪਣ ” ਤੇ “ਨਿਰਣੇ ` ਦਾ ਪਾਠ ਦਾ ਪਦ ਛੇਦ “ਦੇਵਾ ਤ” ਕਰਕੇ “ਤ” ਦੇ ਅਰਥ 
“ਭੀ” ਦੇ ਕਰਦੇ ਹਨ) 


“ਓਹਿ ਪਰਮ ਪੁਰਖ ਦੇਵਾਧਿ ਦੇਵ। ” (ਦੇਵਤਿਆਂ ਦਾ ਦੇਵ) 
- ਬਸੰ ਕਬ, ੪, ੫:੧ (1194) 
ਝੱਲਾ, ਮੂਰਖ, ਸ਼ੁਦਾਈ, ਕਮਲਾ 
“ਸੋ ਕਹੀਐ ਦੇਵਾਨਾ ਆਪੁ ਨ ਪਛਾਣਈ। ”” 
- ਮਾਝ ੧, ਵਾਰ ੯:੨ (142) 
“ਅੰਮ੍ਰਿਤ ਛੋਡਿ ਮਹਾ ਬਿਖੁ ਪੀਵੈ ਮਾਇਆ ਕਾ ਦੇਵਾਨਾ। ” (ਸ਼ੁਦਾਈ, ਮਸਤ) 
- ਮਾਰੁ ੧, ਅਸ ੭, ੫:੩ (1013) 
ਦੇਵਾਨਿਆ --- ਸ਼ੁਦਾਈ ਹੋਇਆ, ਝੱਲਾ ਹੋਇਆ 
“ਕਾਮ ਕ੍ਰੋਧਿ ਅਹੰਕਾਰਿ ਫਿਰਹਿ ਦੇਵਾਨਿਆ। ”?” 
- ਜੈਤ ੫, ਵਾਰ ੯:੩ (707) 
ਕਮਲੀ, ਸ਼ੁਦਾਈ 
“ਦੂਜੈ ਭਾਇ ਫਿਰੈ ਦੇਵਾਨੀ। ” 





2314 


- ਮਾਰੂ ੩, ਸੋਲਾ ੪, ੧੨:੧ (1047) 


- ਗਉ ੫, ੧੬੬, ੧:੧ (199) 


“ਤਟ ਤੀਰਥ ਦੇਵ ਦੇਵਾਲਿਆ ਕੇਦਾਰੁ ਮਥੁਰਾ ਕਾਸੀ। ” 
- ਮਾਰੂ ੫, ਵਾਰ ੧੮:੧ (1100) 


ਦੇਵਾਲੀਏ --- ਉਹ ਪੁਰਸ਼ ਜਿਸ ਕੋਲ ਰਿਣ ਚੁਕਾਨ ਲਈ ਕੁਝ ਨਾਂ ਹੋਵੇ 
“ਜਿਨੀ ਗੁਰਮੁਖਿ ਹਰਿ ਨਾਮੁ ਧਨੁ ਨ ਖਟਿਓ ਸੇ ਦੇਵਾਲੀਏ ਜਗੁ ਮਾਹਿ । ” 
- ਬਿਲਾ ੪, ਵਾਰ ੮:੧ (852) 


“ਜੇ ਓਹੁ ਕੂਪ ਤਟਾ ਦੇਵਾਵੈ। ” 
- ਗੋਂਡ ਰਵਿ, ੨, ੧:੨ (875) 


(1) ਦੇਵਤਾ ਦੀ ਇਸਤ੍ਰੀ ਭਾਵ ਦੁਰਗਾ 
“ਗਾਵਹਿ ਈਸਰੁ ਬਰਮਾ ਦੇਵੀ ਸੋਹਨਿ ਸਦਾ ਸਵਾਰੇ। ” 
- ਜਪੁ ੧, ੨੭੨੬ (6) 
(2) ਦੇਵਤਾ ਦਾ ਇਸਤ੍ਰੀ ਲਿੰਗ, ਪਵਿੱਤਰ ਇਸਤ੍ਰੀ, ਸਤਕਾਰਿਤ ਇਸਤ੍ਰੀ 
“ਕੇਤੇ ਸਿਧੁ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ। ” 
- ਜਪੁ ੧, ੩੫੭ (7) 
“ਦੇਵੀ ਦੇਵ ਉਪਾਏ ਵੇਸਾ। ” 
- ਬਿਲਾ ਥਿਤੀ, ੪:੨ (839) 
(3) ਦੇਵਤਿਆਂ ਦੇ 
“ਅਠਸਠਿ ਤੀਰਥ ਦੇਵੀ ਥਾਪੇ ਪੁਰਬੀ ਲਗੈ ਬਾਣੀ। ” 
- ਮਾਝ ੧, ਵਾਰ ੨੬ਸ, ੧, ੧:੧੫ (150) 
“ਜਿਤਨੇ ਤੀਰਥ ਦੇਵੀ ਥਾਪੇ ਸਭਿ ਤਿਤਨੇ ਲੋਚਹਿ ਧੂਰਿ ਸਾਧੂ ਕੀ ਤਾਈ। ” 
- ਮਲਾ ੪, ੨, ੩:੧ (1263) 
(4) ਦੇਣ ਵਾਲੀ 
“ਮਤੀ ਦੇਵੀ ਦੇਵਰ ਜੇਸਟ। ”” 
- ਆਸਾ ੫, ੩, ੪੧੨ (371) 
ਦੇਵੀਆ ---- ਦੇਵੀਆਂ 
“ਦੇਵੀਆ ਨਹੀ ਜਾਨੈ ਮਰਮ। ”” 
- ਰਾਮ ੫. ੩੬, ੨੩ (894) 
(1) ਦਿੰਦਾ ਹੈ, ਪ੍ਰ ਦਾਨ ਕਰਦਾ ਹੈ 
“ਲੇਵੈ ਦੇਵੈ ਢਿਲ ਨ ਪਾਈ। ” 
- ਸਿਰੀ ੧, ੩੦, ੧2੨ (25) 


“ਜੋ ਦੇਵੈ ਤਿਸੈ ਨ ਜਾਣੈ ਮੂੜਾ ਦਿਤੇ ਨੋ ਲਪਟਾਏ । ” 


- ਸਿਰੀ ੪, ੩, ੨੪ (76) 





2315 


(2) ਦਿੰਦਾ ਹੈ (ਸਹਾਇਕ ਕਿਰਿਆ) 
“ਸਤਿਗੁਰ ਸੇਵੈ ਲਗਿਆ ਕਢਿ ਰਤਨੁ ਦੇਵੈ ਪਰਗਾਸਿ। ”” 
- ਸਿਰੀ ੪, ੬੬, ੨੨ (40) 
“ਦਮੜਾ ਪਲੈ ਨਾ ਪਵੈ ਨਾ ਕੋ ਦੇਵੈ ਧੀਰ। ”” 
- ਸਿਰੀ ੫, ਅਸ ੨੬, ੨੨ (70) 


“ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ। ” 
- ਧਨਾ ੧, ਸੋਰ ੩, ੩੨ (13) 


“ਧਰਮ ਸਾਲ ਅਪਾਰ ਦੈਆਰ ਠਾਕੁਰ ਸਦਾ ਕੀਰਤਨੁ ਗਾਵਹੇ। ”” 
- ਗਉ ੫. ਛੰਤ ੨, ੧:੩ (248) 


ਦਿਆਲ, ਦਇਆਵਾਨ 
“ਦੀਨਾ ਨਾਥ ਦੈਆਲ ਦੇਵ ਪਤਿਤ ਉਧਾਰਣਹਾਰੁ । ” 


- ਮਾਝ ੫. ਦਿਨ ੨੬ (137) 

ਹੋਰ ਰੂਪ: 
ਦੈਆਲਾ - 
“ਬਿਨਵੰਤ ਨਾਨਕ ਇਛ ਪੁਨੀ ਜਪਤ ਦੀਨ ਦੈਆਲਾ। ”” 

- ਗਉ ੫. ਛੰਤ ੩, ੪:੬ (249) 
ਦੈਆਲੂ - 
“ਜਉ ਹੋਇ ਦੈਆਲੁ ਸਤਿਗੁਰੁ ਅਪੁਨਾ ਤਾ ਇਹ ਮਤਿ ਬੁਧਿ ਪਾਈਐ। ”” 

- ਗਉਂ ੫, ੧੫੩”, ੧:੨ (213) 


“ਤੋ ਪਹਿ ਦੁਗਣੀ ਮਜੂਰੀ ਦੈਹਉ 
ਮੋ ਕਉ ਬੇਢੀ ਦੇਹੁ ਬਤਾਈ ਹੋ। ”” 
- ਸੋਰ ਨਾਮ, ੨, ੧੨ (657) 
ਦੇਣ ਵਾਲਾ, ਦਾਤਾ 
“ਅਗਿਆਨੁ ਅਧੇਰਾ ਸੰਤੀ ਕਾਟਿਆ ਜੀਅ ਦਾਨੁ ਗੁਰ ਦੈਣੀ। ”” 
- ਦੇਵ ੫, ੯, ੧:੧ (530) 
(1) ਦੈਤ 
“ਦੈਤ ਪੁਤੁ ਕਰਮ ਧਰਮ ਕਿਛੁ ਸੰਜਮ ਨ ਪੜੈ ਦੂਜਾ ਭਾਉ ਨ ਜਾਣੈ। ” 
- ਸਿਰੀ ੩, ਅਸ ੨੨, ੪੯੧ (67) 


- ਭੈਰ ੫, ੩੪, ੧:੪ (1145) 


“ਦਲਿ ਮਲਿ ਦੈਤਹੁ ਗੁਰਮੁਖਿ ਗਿਆਨੁ । ” 





2316 


- ਰਾਮ ਬੇਣੀ, ੧, ੯੫ (974) 


“ਦੈਤਾ ਮਾਰੇ ਧਾਇ ਹੁਕਮਿ ਸਬਾਇਆ। ?” 
- ਮਲਾ ੧, ਵਾਰ ੩:੪ (1279) 
ਹੋਰ ਰੂਪ: 
ਦੈਤਿ - 
“ਕਿਰਤ ਸੰਜੋਗੀ ਦੈਤਿ ਰਾਜੁ ਚਲਾਇਆ। ”” 
- ਭੈਰ ੩, ਅਸ ੧, ੬:੧ (154) 
ਦੈਤੁ - 
“ਸੰਤ ਜਨਾ ਕੀ ਨਿੰਦਾ ਕਰਹਿ ਦੁਸਟੁ ਦੈਤੁ ਚਿੜਾਇਆ। ”” 
- ਭੈਰ ੩, ੨੧, ੩:੨ (1133) 
“ਭੁਲਾ ਦੈਤੁ ਨ ਸਮਝਈ ਤਿਨਿ ਪ੍ਰਭ ਕੀਏ ਕਾਮ। (ਭਾਵ ਰਾਵਣ) 
੍‌੍ - ਸਲੋ ੧, ੨੬:੩ (1412) 
ਦੈਤੈ - 
“ਸੰਤ ਜਨਾ ਕਾ ਹਰਿ ਜੀਉ ਰਾਖਾ ਦੈਤੈ ਕਾਲੂ ਨੇੜਾ ਆਇਆ। ”! (ਹਰਨਾਕਸ਼ ਦੈ'ਤ 
ਦਾ) 
- ਭੈਰ ੩, ੨੧, ੪:੨ (1133) 


- ਗਉ ੫. ਸੁਖ ੪, ੧:੮ (267) 


“ਹਰਿ ਜਨ ਕੀ ਰੇਨ ਬਾਂਛੁ ਦੈਨਹਾਰ ਸੁਆਮੀ। ” 
- ਸਾਰ ੫, ੧੩੪, ੧੨ (1250) 


- ਗਉ ੫. ਬਾਅ ੩੪:੩ (257) 


2੩੩ 


ਹੈ 
“ਛੀਪੇ ਕੇ ਘਰਿ ਜਨਮੁ ਦੈਲਾ ਗੁਰ ਉਪਦੇਸੁ ਭੈਲਾ। ”” 

- ਆਸਾ ਨਾਮ, ੫, ੨੯੧ (486) 
ਗਿਣਤੀ ਦੀ ਇਕ ਇਕਾਈ, ਇਕ ਤੋ ਬਾਅਦ ਦਾ ਅੰਕ 
“ਜਿਸ ਨੋ ਤੂੰ ਅਸਥਿਰੁ ਕਰਿ ਮਾਨਹਿ ਤੇ ਪਾਹੁਨ ਦੋ ਦਾਹਾ। ” 

- ਆਸਾ ੫, ੧੨੩, ੧:੧ (401) 


“ਮਾਨੁ ਅਭਿਮਾਨੁ ਦੋਊ ਸਮਾਨੇ ਮਸਤਕੁ ਡਾਰਿ ਗੁਰ ਪਾਗਿਓ। ” 
- ਗਉ ੫, ੧੬੦", ੧:੧ (215) 





ਵੀ 7 


(1) ਦੂਜਾ ਭਾਵ, ਦੂਤ ਭਾਵ 
“ਇਉ ਸਰਪਨਿ ਕੈ ਵਸਿ ਜੀਅੜਾ ਅੰਤਰਿ ਹਉਮੈ ਦੋਇ। ” 
- ਸਿਰੀ ੧, ਅਸ ੧੫, ੭:੨ (63) 
“ਪਰਪੰਚਿ ਵਿਆਪਿ ਰਹਿਆ ਮਨੁ ਦੋਇ। ” (ਦ੍ਰੈਤ ਭਾਵ ਵਿਚ) 
- ਗਉ ੧, ੭, ੩:੩ (153) 
(2) ਦੋ 
“ਜੈਸੇ ਬਸਤਰ ਦੇਹ ਓਢਾਨੇ ਦਿਨ ਦੋਇ ਚਾਰਿ ਭੋਰਾਹਾ। ”” 
- ਆਸਾ ੫. ੧੨੩, ੨੯੧ (402) 
“ਸਤਰਿ ਦੋਇ ਭਰੇ ਅੰਮ੍ਰਿਤ ਸਰਿ ਬਿਖੁ ਕਉ ਮਾਰਿ ਕਢਾਵਉ। ” (ਸਤਰ ਤੇ ਦੋ ਭਾਵ 
ਬਹਿਤਰ) 
- ਧਨਾ ਨਾਮ, ੨, ੧੪੨ (693) 
(3) ਦੋਵੇ' 
“ਹੋਇ ਪੁਨੀਤ ਭਗਵੰਤ ਭਜਨ ਤੇ ਆਪੁ ਤਾਰਿ ਤਾਰੇ ਕੁਲ ਦੋਇ। ” 
- ਬਿਲਾ ਰਵਿ, ੨, ੧:੨ (858) 


- ਗਉਂ ੩, ਅਸ ੨, ੩:੨ (230) 


“ਹੈ ਵਿਚਿ ਦੋਸ ਹਉ ਕਿਉ ਕਰਿ ਪਿਰੁ ਪਾਵਾ। ” 


- ਵੰਡ ੪, ੨, ੨੧ (561) 
(2) ਕਲੰਕ 
“ਦਾਗ ਦੋਸ ਮੁਹਿ ਚਲਿਆ ਲਾਇ। ”” 

- ਧਨਾ ੧, ੫, ੩:੩ (662) 


“ਖਾਧਾ ਹੋਇ ਸੁਆਹ ਭੀ ਖਾਣੇ ਸਿਉ ਦੋਸਤੀ। ” (ਪਿਆਰ) 
- ਮਾਝ ੧, ਵਾਰ ੧੭ਸ, ੧, ੧੨੬ (146) 
“ਤਿਨਾ ਦਰੀਆਵਾ ਸਿਉ ਦੋਸਤੀ ਮਨਿ ਮੁਖਿ ਸਚਾ ਨਾਉ। ” (ਮਿੱਤਰਤਾ, ਲਗਨ) 
- ਮਾਝ ੧, ਵਾਰ ੧੮ਸ, ੨, ੧:੫ (146) 
“ਰੁਪੈ ਕਾਮੇ ਦੋਸਤੀ ਭੁਖੈ ਸਾਦੇ ਗੰਢੁ । ” 
ਜੇ - ਮਲਾ ੧, ਵਾਰ ੨੩ਸ, ੧, ੧:੧ (1288) 
ਦੋਸ਼, ਕਲੰਕ, ਨੁਕਸ, ਉਜ 
“ਨਾ ਹਉ ਭੁਲੀ ਨ ਹਉ ਚੁਕੀ ਨਾ ਮੈ ਨਾਹੀ ਦੋਸਾ। ” 
- ਰਾਮ ੫. ਵਾਰ ੬ਸ, ੫. ੧੬ (959) 


੮ 


ਕਸੂਰਵਾਰ, ਦੋਸ਼ੀ 
“ਏਹੁ ਨਿਦੋਸਾਂ ਮਾਰੀਐ ਹਮ ਦੋਸਾਂ ਦਾ ਕਿਆ ਹਾਲੁ । ? 
- ਸਲੋ ਫਰ, ੩੯੨ (1379) 





2318 


“ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ । ? 
- ਜਪੁ ੧, ੭੪੫ (2) 


ਕਸੁਰ 
“ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ। ” 


-ਮਾਝ ੫. ਬਾਰਾ ੯੧ (135) 


ਦੋਹਾਗਣਿ --- ਬੁਰੇ/ਖੋਟੇ ਆਚਾਰ ਵਾਲੀ, ਛੁਟੜ 
“ਮਨਮੁਖ ਕਰਮ ਕਮਾਵਣੇ ਜਿਉ ਦੋਹਾਗਣਿ ਤਨਿ ਸੀਗਾਰੁ । ? 
- ਸਿਰੀ ੩, ੪੬, ੧੧ (31) 
“ਨਾਨਮ ਨਾਮ ਬਿਨਾ ਦੋਹਾਗਣਿ ਛੂਟੀ ਝੂਠਿ ਵਿਛੁੰਨਿਆ। ” (ਛੁਟੜ) 
- ਧਨਾ ੧, ਛੰਤ ੩, ੧:੬ (689) 
ਹੋਰ ਰੂਪ: 
ਦੋਹਾਗਣੀ - 
“ਧ੍ਰਿਗ ਜੀਵਣੁ ਦੋਹਾਗਣੀ ਮੁਠੀ ਦੂਜੈ ਭਾਇ। ”” (ਮੰਦੇ ਭਾਗਾਂ ਵਾਲੀ) 
੍‌ - ਸਿਰੀ ੧, ੧੩, ੧:੧ (18) 
“ਦੂਖੁ ਘਣੋ ਦੋਹਾਗਣੀ ਕਿਉ ਥਿਰੁ ਰਹੈ ਸੁਹਾਗੁ। ” (ਛੁਟੜ ਨੂੰ) 
- ਸਿਰੀ ੧, ਅਸ ੮, ੧੩ (57) 


(1) ਡੋਡੀ, ਢੰਡੋਰਾ, ਹੋਕਾ, ਐਲਾਣ 
“ਸਭ ਜਗ ਮਹਿ ਦੋਹੀ ਫੇਰੀਐ ਬਿਨੁ ਨਾਂਵੈ ਸਿਰ ਕਾਲੁ । ” 
- ਸਿਰੀ ੧, ਅਸ ੧੬, ੪:੨ (63) 
“ਗੁਰ ਅੰਗਦ ਦੀ ਦੋਹੀ ਫਿਰੀ ਸਚੁ ਕਰਤੈ ਬੰਧਿ ਬਹਾਲੀ। ” 
- ਰਾਮ ਬਸ, ੩੯੪ (967) 
(2) ਦੁਹਾਈ, ਸਹਾਇਤਾ ਲਈ ਪੁਕਾਰ 
“ਸਿਵ ਸਿਵ ਕਰਤ ਸਗਲ ਕਰ ਜੋਰਹਿ ਸਰਬ ਮਇਆ ਠਾਕੁਰ ਤੇਰੀ ਦੋਹੀ। ” 
- ਗਉ ੫, ੧੨੯, ੧੨ (207) 
(3) ਠੱਗੀ, ਹੋਈ 
“ਮਾਨ ਮੋਹੀ ਪੰਚ ਦੋਹੀ ਉਰਝਿ ਨਿਕਟਿ ਬਸਿਓ ਤਾ ਕੀ ਸਰਨਿ ਸਾਧੂਆ ਦੂਤ ਸੰਗੁ 
ਨਿਵਾਰਿ। ” 
- ਕਾਨ ੫, ੪੫, ੧":੨ (1307) 
(ਮਹਾਨਕੋਸ਼ ਇਸ ਦੇ ਅਰਥ 'ਧ੍ਰੋਹੀ” ਧ੍ਰੋਹ ਕਰਨ ਵਾਲਾ ਕਰਦੇ ਹਨ) 


“ਨਾਨਕ ਸਗਲੇ ਦੋਖ ਉਤਾਰਿਅਨੁ ਪਰ੍ਭੁ ਪਾਰਬ੍ਰਹਮ ਬਖਸਿੰਦੁ । ? 

- ਸਿਰੀ ੫, ੮੨, ੪:੩ (46) 
“ਸਿਮਰਤ ਨਾਮ ਦੋਖ ਸਭਿ ਲਾਥੇ। ”” 

- ਮਾਝ ੫. ੪੫, ੨੧੧ (107) 
“ਰਾਜ ਤੇ ਕੀਟ ਕੀਟ ਤੇ ਸੁਰਪਤਿ ਕਰਿ ਦੋਖ ਜਠਰ ਕਉ ਭਰਤੇ । ”” 

- ਮਲਾ ੫. ੪, ੧੧ (1267) 
(2) ਅਵਗੁਣ, ਐਬ 





ਵੀ 


“ਤਿਨ ਕੇ ਪਾਪ ਦੋਖ ਸਭਿ ਬਿਨਸੇ ਜੋ ਗੁਰਮਤਿ ਰਾਮ ਰਸੁ ਖਾਤੇ। (ਅਵਗੁਣ, 
ਕਸੂਰ) 
੍‌੍ - ਗਉ ੪, ੫੪, ੨:੨ (169) 
“ਇੰਦੀ ਜਿਤ ਪੰਚ ਦੋਖ ਤੇ ਰਹਤ । ” 
- ਗਉ ੫. ਸੁਖ ੯, ੧੯ (274) 
“ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ । ” 
- ਆਸਾ ਰਵਿ, ੧, ੧:੧ (486) 
“ਪਤਿਤ ਪੁਨੀਤ ਗੋਬਿੰਦਹ ਸਰਬ ਦੋਖ ਨਿਵਾਰਣਹ। ”” 
- ਜੈਤ ੫, ਵਾਰ ੧੬ਸ, ੫, ੧:੧ (719) 
(3) ਦ੍ੈਤ 
“ਸਭ ਕੈ ਮਧਿ ਸਭ ਹੁ ਤੇ ਬਾਹਰਿ ਰਾਗ ਦੋਖ ਤੇ ਨਿਆਰੋ । ”” 
੍‌ - ਸੂਹੀ ੫, ਛੱਤ ੧੧, ੩:੫ (784) 
“ਪੰਚ ਸੰਗੁ ਗੁਰ ਤੇ ਛੁਟੇ ਦੋਖ ਅਰੁ ਰਾਗਉ। ” 
- ਬਿਲਾ ੫, ੩੨, ੩:੧ (808) 


(1) ਦੁਖ (ਨਿਰਣੈ), ਡਰ (ਦਰਪਣ), (ਸੰਥਿਆ) 
“ਰੋਗੁ ਨ ਬਿਆਪੈ ਨਾ ਜਮ ਦੋਖੰ। ? 
- ਗਉ ੧, ਅਸ ੭, ੧:੨ (223) 


“ਸਾਧਸੰਗਿ ਗੁਣ ਗਾਇਆ ਸਭਿ ਦੋਖਹ ਖਾਤਾ। ” 
- ਗਉਂ ੫. ਵਾਰ ੬:੪ (319) 
ਅਵਗੁਣ, ਬੁਰਾਈਆਂ 
“ਤੁਮਰੀ ਕ੍ਰਿਪਾ ਤੇ ਪਾਰਬ੍ਰਹਮ ਦੋਖਨ ਕੋ ਨਾਸੁ। ” 
- ਬਿਲਾ ੫, ੭੧, ੧੨ (818) 


“ਕੈ ਦੋਖੜੈ ਸੜਿਓਹਿ ਕਾਲੀ ਹੋਈਆ ਦੇਹੁਰੀ ਨਾਨਕ ਮੈ ਤਨਿ ਭੰਗੂ । ? 
- ਸਲੋ ੧, ੩੦੧੨ (1412) 


“ਕਾਮ ਕ੍ਰੋਧ ਕਰਿ ਅੰਧ ਮਾਇਆ ਕੇ ਬੰਧ ਅਨਿਕ ਦੋਖਾ ਤਨਿ ਛਾਦਿ ਪੂਰੇ । ” 
- ਧਨਾ ੫, ੫੩, ੧:੧ (683) 


ਦੋਖੀ ਬਣ ਕੇ, (ਨਿੰਦਾ, ਕਰਕੇ) ਦਵੈਸ਼ ਭਾਵ ਰੱਖਕੇ, ਵਿਰੋਧ ਕਰਕੇ 
“ਸੰਤ ਕੈ ਦੋਖਿ ਨ ਤ੍ਰਿਸਟੈ ਕੋਇ। ? 

- ਗਉ ੫. ਸੁਖ ੧੩, ੭:੭ (280) 
(1) ਦਵੈਸ਼ ਭਾਵ ਰਖਣ ਵਾਲਾ, ਵਿਰੋਧੀ 
“ਸੰਤ ਦੋਖੀ ਕਾ ਥਾਉ ਕੋ ਨਾਹਿ। ? 

- ਗਉ ੫. ਸੁਖ ੧੩, ੨:੯ (279) 
(2) ਦੁਸ਼ਮਨ, ਵੈਰੀ 





2320 


“ਤੁਮਰੇ ਦੋਖੀ ਹਰਿ ਆਪਿ ਨਿਵਾਰੇ ਅਪਦਾ ਭਈ ਬਿਤੀਤ। ”” 
- ਧਨਾ ੫, ੨੮, ੧੧੨ (678) 
ਵੈਰੀ 
“ਓਇ ਬਿਖਾਦੀ ਦੋਖੀਆ ਤੇ ਗੁਰ ਤੇ ਹੂਟੇ । ”” 
- ਆਸਾ ੫. ੧੧੯, ੧":੧ (400) 


੫ 


ਦੋਸ਼ 
“ਸੰਤ ਕੀ ਨਿੰਦਾ ਦੋਖ ਮਹਿ ਦੋਖੁ । ” 


- ਗਉ ੫. ਸੁਖ ੧੩, ੩:੯ (280) 
“ਤਿਉ ਨਾਮੈ ਬਿਨੁ ਦੇਹੁਰੀ ਜਮੁ ਮਾਰੈ ਅੰਤਰਿ ਦੋਖੁ । ” (ਬੁਰਾਈ) 
- ਸੋਰ ੧, ੭, ੩੨ (597) 
ਦੁਖ ਕਰਕੇ 
“ਕਬੀਰ ਦੁਨੀਆ ਕੇ ਦੋਖੇ ਮੂਆ ਚਾਲਤ ਕੁਲ ਕੀ ਕਾਨਿ। ” 
- ਸਲੋ ਕਬ, ੧੬੬੧ (1373) 
ਦੋਸ਼ ਕਰਕੇ 
“ਸਤਪੁਰਖ ਕੀ ਤਪਾ ਨਿੰਦਾ ਕਰੈ ਸੰਸਾਰੈ ਕੀ ਉਸਤਤੀ ਵਿਚ ਹੋਵੈ ਏਤੁ ਦੋਖੈ ਤਪਾ 
ਦਯਿ ਮਾਰਿਆ। ”? 
- ਗਉ ੪, ਵਾਰ ੩0ਸ, ੪, ੧:੬ (315) 
ਦੋਜ਼ਕ, ਨਰਕ 
“ਪੀਰੁ ਪਛਾਣੈ ਭਿਸਤੀ ਸੋਈ ਅਜਰਾਈਲੁ ਨ ਦੋਜ ਠਰਾ। ” 
- ਮਾਰੂ ੫, ਸੋਲਾ ੧੨, ੧੧:੩ (1084) 
(ਫਾ. ਦੋਜ਼ਖ਼) ਨਰਕ 
“ਹਰਿ ਛੋਡਨਿ ਸੇ ਦੁਰਜਨਾ ਪੜਹਿ ਦੋਜਕ ਕੈ ਸੂਲਿ। ” 
- ਗਉਂ ੫. ਵਾਰ ੧੯ਸ, ੫, ੨:੨ (322) 
ਹੋਰ ਰੂਪ: 
ਦੋਜਕਿ - 
“ਦੋਜਕਿ ਪਉਦਾ ਕਿਉ ਰਹੈ ਜਾ ਚਿਤਿ ਨ ਹੋਇ ਰਸੂਲਿ। ” (ਨਰਕ ਵਿਚ) 
- ਗਉਂ ੫. ਵਾਰ ੮ਸ, ੫, ੨੨ (319) 
ਦੋਜਕੁ - 
“ਹੋਇ ਕਿਰਸਾਣੁ ਈਮਾਨੁ ਜੰਮਾਇ ਲੈ ਭਿਸਤੁ ਦੋਜਕੁ ਮੂੜੇ ਏਵ ਜਾਣੀ। ” 
- ਸਿਰੀ ੧, ੨੭, ੧:੨ (24) 
ਰੋਜ਼ ਦਾ, ਦਿਨ ਦਾ, ਰੋਜਾਨਾ (ਸ਼ਬਦਾਰਥ, ਮਹਾਨਕੋਸ਼), ਉਠੀ ਹੋਈ (ਕੋਸ਼) 
“ਦੋਤਿ ਉਚਾਪਤਿ ਲੇਖੁ ਨ ਲਿਖੀਐ ਪ੍ਰਗਟੀ ਜੋਤਿ ਮੁਰਾਰੀ। ? 
- ਤੁਖਾ ੧, ਛੰਤ ੫, ੪:੫ (1112) 





2321 


“ਨਾਮੁ ਭਣਹੁ ਸਚੁ ਦੋਤੁ ਸਵਾਰਿ। ? (ਦਿਨ, ਭਾਵ ਅੰਮ੍ਰਿਤ ਵੇਲਾ) 
- ਬਸੰ ੧, ਅਸ ੧, ੭੨ (1187) 
(ਗੁਰੂ ਗ੍ਰੰਥ ਕੋਸ਼ ਇਸ ਦੇ ਅਰਥ “ਖੂਬਸੂਰਤੀ, ਸੁੰਦਰਤਾ” ਅਥਵਾ ਉਦੈ ਹੋਣਾ, ਸਵੇਰ 
ਵੇਲਾ ਕਰਦਾ ਹੈ। 
ਦੋਵੇ 
“ਮੋ ਕਉ ਦੋਨਉ ਵਖਤ ਜਿਵਾਲੇ। ”” 
- ਸੋਰ ਕਬ, ੧੧, ੨:੪ (656) 
ਦੋਵੇ 
“ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ। ”? 
- ਗਉਂ ੯, ੧, ੧:੧ (219) 


“ਦੋਮ ਨ ਸੇਮ ਏਕ ਸੋ ਆਹੀ। ” 
- ਗਉ ਰਵਿ, ੨, ੨੨ (345) 


“ਬਿਖਿਆ ਕਾਰਣਿ ਲਬੁ ਲੋਭੁ ਕਮਾਵਹਿ ਦੁਰਮਤਿ ਕਾ ਦੋਰਾਹਾ ਹੇ। ? 
- ਮਾਰੂ ੩, ਸੋਲਾ ੧੨, ੯:੩ (1055) 


ਝੂਲਾ, ਪੰਘੂੜਾ 
““ਸੰਪਤ ਦੋਲ ਝੋਲ ਸੰਗਿ ਝੂਲਤ ਮਾਇਆ ਮਗਨ ਭੁਮਤ ਘੁਘਨਾ। ” (ਮਾਇਆ, ਰੂਪ 


- ਸਮੁ ੫, ੪"੧੨ (1387) 
- ਆਸਾ ੧, ੪, ੧੧੨ (349) 


- ਗਉ ੫, ੮੧, ੩:੧ (179) 


ਦੁਹਰੀ, ਦੁਹਰਾ 
“ਦੋਵਰ ਕੋਟ ਅਰੁ ਤੇਵਰ ਖਾਈ। ” (ਦੂਹਰੀ ਦੀਵਾਰ ਦਾ ਕਿਲਾ) 
- ਭੈਰ ਕਬ, ੧੭, ੧%:੨ (1161) 


<< ੪ 


ਦੋਨੋਂ 
“ਹਲਤੁ ਪਲਤੁ ਤਿਨੀ ਦੋਵੈ ਗਵਾਏ ਦੁਖੇ ਦੁਖਿ ਵਿਹਾਵਣਿਆ। ”? 
- ਮਾਝ ੩, ਅਸ ੨੩, ੫:੩ (123) 


“ਤਨੁ ਧਨੁ ਆਪਨ ਥਾਪਿਓ ਹਰਿ ਜਪੁ ਨ ਨਿਮਖ ਜਾਪਿਓ ਅਰਥੁ ਦੂਬੁ ਦੇਖੁ ਕਛੁ 
ਸੰਗਿ ਨਾਹੀ ਚਲਨਾ। ” 





46 4 


- ਧਨਾ ੫, ੩੦, ੧:੨ (678) 
“ਇਹੁ ਮੁੰਡੀਆ ਸਗਲੋ ਦੂਬੁ ਖੋਈ । ” 
- ਗੋਂਡ ਕਬ ੫, ੬, ੧":੧ (871) 
ਪਸੀਜਿਆ, ਨਰਮ ਹੋਇਆ 
“ਗੁਰਬਾਣੀ ਸੁਨਤ ਮੇਰਾ ਮਨੁ ਦੁਵਿਆ ਮਨੁ _ਭੀਨਾ ਨਿਜ ਘਰਿ ਆਵੈਗੋ । ? 
- ਕਾਨ ੪, ਅਸ ੧, ੩੧ (1308) 


ਨਰਮ ਹੋਣਾ, ਪਸੀਜਣਾ 
“ਅਨਿਕ ਜਤਨ ਕਰਿ ਆਤਮ ਨਹੀ ਦ੍ਰਵੈ । ” 
- ਗਉ ੫. ਸੁਖ ੧੨, ੩:੫ (278) 

“ਆਤਮਾ ਦੂਵੈ ਰਹੈ ਲਿਵ ਲਾਇ। ”! (ਪਿਘਲ ਜਾਂਦਾ ਹੈ) 

- ਧਨਾ ੧, ੪, ੧:੨ (661) 
ਵੇਖਣਾ 
“ਜਤ ਕਤਹ ਤਤਹ ਦ੍ਰਿਸਟੰ ਸੂਰਗ ਮਰਤ ਪਯਾਲ ਲੋਕਹ। ” 

- ਸਸ ੫, ੩੬੧ (1357) 
ਢ੍ਰਿਸ਼ਟਮਾਨ ਪਦਾਰਥ, ਦਿਸਨ ਵਾਲੀਆਂ ਵਸਤੂਆਂ 


“ਦ੍ਸਿਟਉ ਕਛੁ ਸੰਗਿ ਨ ਜਾਇ ਮਾਨੁ ਤਿਆਗਿ ਮੋਹਾ। ” 
- ਸਾਰ ੫. ੧੩੫. ੧੧ (1230) 


ਨਜ਼ਰ ਵਿਚ 
“ਕਰੁ ਗਹਿ ਕਾਢਿ ਲੀਏ ਪ੍ਰਭਿ ਅਪੁਨੈ ਅਮਿਉ ਧਾਰਿ ਦ੍ਰਿਸਟੰਗਨਾ। ”” 
- ਮਾਰੂ ੫, ਸੋਲਾ ੯, ੧੦:੩ (1080) 
ਨਜ਼ਰ ਆਉਂਦਾ ਹੈ, ਦਿਸਦਾ ਹੈ 
“ਦ੍ਰਿਸਟੰਤ ਏਕੋ ਸੁਨੀਅੰਤ ਏਕੋ ਵਰਤੰਤ ਏਕੋ ਨਰਹਰਹ। ”” 
- ਜੈਤ ੫, ਵਾਰ ੨੦ਸ, ੫, ੧:੧ (716) 


ਹੋਰ ਰੂਪ: 
ਦ੍ਰਿਸਟੰਤਿ - 
“ਕੀਰਤਨੰ ਸਾਧਸੰਗੇਣ ਨਾਨਕ ਨਹ ਦ੍ਰਿਸਟੰਤਿ ਜਮਦੂਤਨਹ। ” (ਦਿਸੇਗਾ) 
- ਸਸ ੫, ੩੪:੨ (1357) 


ਦਿਖਾ ਦਿਤਾ 
“ਸੰਤਸੰਗਿ ਰੰਗ ਤੁਮ ਕੀਏ ਅਪਨਾ ਆਪੁ ਦ੍ਰਿਸਟਾਇਓ। ”” 
- ਸਾਰ ੫. ੬੬, ੧:੨ (1217) 


(1) ਦਿਸਿਆ, ਨਜਰੀ ਆਇਆ 
“ਜੈਸਾ ਸਾ ਤੈਸਾ ਦ੍ਿਸਟਾਇਆ। ” 
- ਗਉ ੫. ਸੁਖ ੧੪, ੫:੫ (281) 
(2) ਵਖਾਇਆ, ਦ੍ਰਿਸ਼ਟੀ ਗੋਚਰ ਕੀਤਾ 
“ਗੁਰਿ ਦ੍ਰਿਸਿਟਾਇਆ ਸਭਨੀ ਠਾਂਈ। ” 
- ਮਾਰੂ ੫, ਸੋਲਾ ੪, ੬:੧ (1075) 





2323 


(1) ਦਿਸੇ, ਨਜ਼ਰ ਆਵੇ 
“ਜਤ ਜਤ ਜਾਈਐ ਤਤ ਦ੍ਰਿਸਟਾਏ । ” 
- ਬਿਲਾ ੫, ੬, ੧":੨ (803) 
(2) ਦਿਖਾ ਦਿਓ 
““ਸਭਹੂ ਤਲੈ ਤਲੈ ਸਭ ਉਪਰਿ ਏਹ ਦ੍ਰਿਸਟਿ ਦ੍ਰਿਸਟਾਏ। ” 
- ਬਿਲਾ ੫, ੮੧, ੩:੧ (820) 
ਦਿਸਦੇ ਹਨ 
“ਅਨਿਕ ਰੰਗ ਨਾਨਾ ਦ੍ਰਿਸਟਾਹਿ। ”? 
- ਗਉ ੫. ਸੁਖ ੨੩, ੧:੪ (293) 
ਵੇਖਿਆ ਹੈ 
“ਬਾਸ ਬਾਸਰੀ ਏਕੈ ਸੁਆਮੀ ਉਦਿਆਨ ਦ੍ਰਿਸਟਾਗਿਓ। ” 
- ਗਉ ੫, ੧੬੦", ੨:੧ (215) 
ਦਿਸ ਆਉਣਾ, ਵਿਖਾਈ ਦੇਣਾ 
“ਜੈਸਾ ਸਾ ਤੈਸਾ ਦ੍ਰਿਸਟਾਨਾ। ” 
- ਗਉ ੫. ਸੁਖ ੧੪, ੮:੬ (282) 
ਦਰਸ਼ਨ, ਨਜ਼ਰ 
“ਕੋਟਿ ਲਾਖ ਰਾਜ ਸੁਖ ਪਾਏ ਇਕ ਨਿਮਖ ਪੇਖਿ ਦ੍ਰਿਸਟਾਨਾਂ। ” 
- ਸਾਰ ੫, ੪੬, ੨੧ (1213) 
ਦਿਸਦਾ ਹੈ 
“ਕਵਨ ਮੂਲੁ ਪ੍ਰਾਨੀ ਕਾ ਕਹੀਐ ਕਵਨ ਰੂਪੁ ਦ੍ਰਿਸਿਟਾਨਿਓ। ” 
- ਸਾਰ ੫, ੬੨, ੧:੧ (1216) 
ਵਿਖਾ ਦਿੱਤਾ ਹੈ 
“ਕਵਨ ਮੂਲ ਤੇ ਕਵਨ ਦ੍ਰਿਸਟਾਨੀ। ”” 
- ਗਉ ੫. ਸੁਖ ੪, ੧:੨ (266) 
ਦਿਖਾਈ ਦਿੰਦਾ ਹੈ 
“ਨਾਨਕ ਏਕੋ ਪਸਰਿਆ ਦੂਜਾ ਕਹ ਦ੍ਰਿਸਟਾਰ। ” 
- ਗਉ ੫. ਸੁਖ ੨੨ਸ:੧ (292) 


ਹੋਰ ਰੂਪ: 
ਦ੍ਰਿਸਟਾਰੰ - 
“ਨਿਰਗੁਨ ਤੇ ਸਰਗੁਨ ਦ੍ਰਿਸਟਾਰੰ। ” 


- ਗਉਂ ੫. ਬਾਅ ੨:੪ (250) 
ਦਿਸਦਾ/ਵਖਾਈ ਦਿੰਦਾ ਹੈ 
“ਜੈਸੋ ਸਾ ਤੈਸੋ ਦ੍ਰਿਸਟਾਰੀ। ? 

- ਕਾਨ ੫, ੫, ੩:੨ (1299) 


(1) ਨਜ਼ਰ, ਦ੍ਰਿਸ਼ਟੀ 





2324 


“ਦ੍ਰਿਸਟਿ ਧਾਰਿ ਮਨਿ ਤਨਿ ਵਸੈ ਦਇਆਲੁ ਪੁਰਖੁ ਮਿਹਰਵਾਨੁ । ? ਦ੍ਰਿਸਟੀ ਕ੍ਰਿਪਾ 
(ਭਾਵ ਮਿਹਰ ਦੀ ਨਜ਼ਰ) 
- ਸਿਰੀ ੫, ੮੮, ੩:੩ (49) 
“ਦ੍ਰਿਸਟਿ ਆਵੈ ਸਭੁ ਏਕੰਕਾਰੁ । ” (ਦਿਸ਼ੇ, ਨਜ਼ਰ ਆਵੇ) 
- ਗਉਂ ੫. ੧੧੫, ੨੨ (189) 
“ਦਇਆ ਫਾਹੁਰੀ ਕਾਇਆ ਕਰਿ ਧੂਈ ਦ੍ਰਿਸਟਿ ਕੀ ਅਗਨਿ ਜਲਾਵੈ। ” (ਦ੍ਰਿਸ਼ਟੀ 
ਦੀ ਅਗ ਭਾਵ ਅੱਖਾਂ ਦੀ ਤ੍ਰਿਸ਼ਨਾ) 
- ਆਸਾ ਕਬ, 2, ੩੯੧ (477) 
“ਪਾਲਹਿ ਅਕਿਰਤਘਨਾ ਪੂਰਨ ਦ੍ਰਿਸਟਿ ਤੇਰੀ ਰਾਮ। ” (ਮਿਹਰ ਦੀ ਨਜ਼ਰ) 
- ਬਿਹਾ ੫, ਛੰਤ ੮, ੩:੨ (547) 
(2) ਵੇਖਦਾ ਹੈ 
“ਪ੍ਰਿਉ ਪ੍ਰਿਉ ਨਾਮੁ ਤੇਰਾ ਦਰਸਨੁ ਚਾਹੈ ਜੈਸੇ ਦ੍ਰਿਸਟਿਓਹ ਚੰਦ ਚਕੋਰੀ। ” 
- ਗਉਂ ੫, ੧੩੪”, ੨:੨ (208) 
“ਲੋਭਾਦਿ ਦ੍ਰਿਸਟਿ ਪਰਗ੍ਰਿਹਿ ਜਦਿਬਿਧਿ ਆਚਰਣੰ। ” (ਵੇਖਣਾ) 
- ਗੂਜ ਜੈਦੇ, ੧, ੩:੧ (526) 
(3) ਦਿਸਦੀਆਂ ਵਸਤੂਆਂ, ਦ੍ਰਿਸ਼ਟਮਾਨ (ਪਦਾਰਥ) 
“ਆਵਨੁ ਜਾਵਨੁ ਦ੍ਰਿਸਟਿ ਅਨਦ੍ਰਿਸਟਿ। ” 
- ਗਉ ੫. ਸੁਖ ੧੪, ੬:੩ (281) 
(4) ਵੇਖਣ ਵਾਲੀਆ 
“ਸਰਬ ਦ੍ਰਿਸਟਿ ਲੋਚਨ ਅਭ ਅੰਤਰਿ ਏਕਾ ਨਦਰਿ ਸੁ ਤ੍ਰਿਭਿਵਣ ਸਾਰ। ? 
- ਗੂਜ ੧, ਅਸ ੨, ੩੨ (504) 
(5) ਨਜ਼ਰ ਜੋਤ 
“ਨੈਨੀ ਦ੍ਰਿਸਟਿ ਨਹੀ ਤਨੁ ਹੀਨਾ ਜਰਿ ਜੀਤਿਆ ਸਿਰਿ ਕਾਲੋ। ” 
- ਭੈਰ ੧, ੩, ੧੧ (1125) 
(6) ਵਿਚਾਰ, ਖਿਆਲ 
“ਪਾਖੰਡ ਦ੍ਰਿਸਟਿ ਮਨਿ ਕਪਟੁ ਕਮਾਹਿ। ” (ਦੰਭ ਦੇ ਖਿਆਲ ਨਾਲ) 
- ਬਸੰ ੩, ੪, ੨:੩ (1169) 


ਦ੍ਰਿਸਟਿਓ --- ਦਿਸੇ, ਨਜ਼ਰੀ ਆਏ 


“ਕਵਨ ਰੂਪ ਦ੍ਰਿਸਟਿਓ ਬਿਨਸਾਇਓ। ”” 
- ਸ਼ੂਹੀ ੫, ੧, ੧":੧ (736) 


ਦ੍ਰਿਸਟਿ ਭੂਲਿ - ਨਜ਼ਰ/ਅੱਖਾਂ ਨੂੰ ਭੁਲਾਣ ਵਾਲੀਆਂ 
“ਮਨਿ ਬਿਲਾਸੁ ਬਹੁ ਰੰਗੁ ਘਣਾ ਦ੍ਰਿਸਟਿ ਭੂਲਿ ਖੁਸੀਆ। ” 
- ਸਿਰੀ ੫, ੭੨, ੧੧੧ (42) 


ਦ੍ਰਿਸਟਿਮਾਨ -- ਦਿਸਦਾ, ਪ੍ਰਤੱਖ, ਜੋ ਦਿਸ ਰਿਹਾ ਹੈ 
“ਦ੍ਰਿਸਟਿਮਾਨ ਅਖਰ ਹੈ ਜੇਤਾ। ” 
- ਗਉ ੫. ਬਾਅ ੫੪:੭ (261) 
“ਦ੍ਰਿਸਟਿਮਾਨ ਸਭੁ ਬਿਨਸੀਐ ਕਿਆ ਲਗਹਿ ਗਵਾਰ। ?” 
- ਬਿਲਾ ੫, ੩੧, ੨:੨ (808) 





ਨ 


“ਨਾਨਕ ਦ੍ਰਿਸਿਟੀ ਆਇਆ ਉਸਤਤਿ ਕਰਨੈ ਜੋਗੁ । ” 
- ਗਉਂ ੫. ਬਾਅ ੪੯ਸ:੨ (260) 
ਨਜ਼ਰ, ਦ੍ਰਿਸ਼ਟੀ 
“ਸਰਬ ਸੂਖ ਸਹਜ ਘਰਿ ਤੇਰੈ ਅਮਿਉ ਤੇਰੀ ਦ੍ਰਿਸਟੀਜਾ ਹੇ। ” 
- ਮਾਰੂ ੫, ਸੋਲਾ ੩, ੭:੩ (1074) 
ਦਿਸਦਾ ਹੈ 
“ਅਨਿਕ ਛਿਦੂ ਮਨ ਮਹਿ ਢਕੇ ਨਿਰਮਲ ਦ੍ਰਿਸਟੇਹ। ” 
- ਬਿਲਾ ੫, ੪੭, ੧੨ (812) 


ਦ੍ਰਿਸਟਮਾਨ, ਦਿਸਦਾ 
“ਜਾਣੋ ਸਤਿ ਹੋਵੰਤੋ ਮਰਣੋ ਦ੍ਰਿਸਟੇਣ ਮਿਥਿਆ। ?” 


- ਗਾਥਾ ੫. ੩:੧ (1360) 
(1) ਵੇਖਿਆ ਹੈ 
“ਚਿੰਤ ਬਿਸਾਰੀ ਏਕ ਦ੍ਰਿਸਟੇਤਾ। ”” 
- ਗਉ ੫, ਬਾਅ ੨੨:੭ (254) 
“£ਸਮਦਰਸੀ ਏਕ ਦ੍ਿਸਟੇਤਾ। ” 
- ਗਉ ੫. ਸੁਖ ੨੪, ੬:੮ (296) 
(1) ਪੁਤਖ, ਦ੍ਰਿਸ਼ਟਮਾਨ 
“ਅਦ੍ਰਿਸਟੋ ਕਰਤਾ ਦ੍ਰਿਸਟੋ ਕਰਤਾ। ” 
- ਗੋਂਡ ੫, ੧, ੧:੨ (862) 
(2) ਦਿਸਦਾ ਹੈ 
“ਜੈਸੇ ਕੁੰਭ ਉਦਕ ਪੂਰਿ ਆਨਿਓ ਤਬ ਓਹੁ ਭਿੰਨ ਦ੍ਰਿਸਟੋ । ” 
- ਸਾਰ ੫, ੩, ੪੧੧ (1203) 


“ਤਾਰਣ ਤਰਣ ਖਿਨ ਮਾਤ੍ਰ ਜਾ ਕਉ ਦ੍ਰਿਸ੍ਰਿ ਧਾਰੈ ਸਬਦੁ ਰਿਦ ਬੀਚਾਰੈ ਕਾਮੁ ਕ੍ਰੋਧ 
ਖੋਵੈ ਜੀਉ। ” 
- ਸਵ ੪, ਨਲ ੧:੨ (1398) 


“ਗਿਆਨੀ ਸੋਇ ਜਾ ਕੈ ਦ੍ਰਿੜ ਸੋਊ।” 
- ਗਉਂ ੫. ਬਾਅ ੫:੩ (251) 


ਦਿੜਈਆ --- ਪਕਿਆ ਕਰਨਾ 


ਰ 


“ਸਾਸਤ ਬੇਦ ਪੁਰਾਣ ਪੁਕਾਰਹਿ ਧਰਮੁ ਕਰਹੁ ਖਟੁ ਕਰਮ ਦ੍ਰਿੜਿਈਆ। ” 

- ਬਿਲਾ ੪, ਅਸ ੨, ੬:੧ (834) 
“ਸਤਿਗੁਰੁ ਪਰਚੈ ਮਨਿ ਮੁੰਦਾ ਪਾਈ ਗੁਰ ਕਾ ਸਬਦੁ ਤਨਿ ਭਸਮ ਦ੍ੜਿਈਆ। ?” 
(ਭਾਵ ਲਾਈ) 

- ਬਿਲਾ ੪, ਅਸ ੪, ੧੧ (835) 





2326 


“ਬਾਣੀ ਬ੍ਰਹਮਾ ਵੇਦੁ ਧਰਮ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ। ” 
- ਸੂਹੀ ੪, ਛੰਤ ੨, ੧:੨ (773) 


“ਦ੍ਰਿੜੰਤ ਨਾਮੰ ਤਜੰਤ ਲੋਭੰ। ”” 


- ਸਸ ੫, ੧੦੨ (1354) 
“ਦ੍ਰੜਿੰਤ ਸੁਥਿਦਿਆ ਹਰਿ ਹਰਿ ਕ੍ਰਿਪਾਲਾ। (ਭਾਵ ਪ੍ਰਾਪਤ ਕਰਦੇ ਹਨ) 
- ਸਸ ੫, ੧੪੨੨ (1355) 


---- ਪਕੀ ਤਰ੍ਹਾਂ ਧਾਰਨ ਕਰਨਾ 
“ਸਰਬ ਦੋਖ ਪਰੰ ਤਿਆਗੀ ਸਰਬ ਧਰਮ ਦ੍ਰਿੜੰਤਣ। ? 
- ਗਾਥਾ ੫, ੨੨੯੧ (1361) 


“ਐਸੀ ਦ੍ਰਿੜਤਾ ਤਾ ਕੈ ਹੋਇ। ” (ਅਨੰਨ ਸ਼ਰਧਾ, ਅਟਲ ਸ਼ਰਧਾ) 
- ਗਉਂ ੫, ਅਸ ੩, ੧":੧ (236) 
“ਹੋਇ ਅਨੰਨਿ ਮਨਹਠ ਕੀ ਦ੍ਰਿੜਤਾ ਆਪਸ ਕਉ ਜਾਨਾਤ। ” 
- ਗੂਜ ੫. ੫, ੩:੧ (496) 
(2) ਬੰਨ੍ਹ ਕੇ ਰਖਨਾ (ਭਾਵ) 
“ਗੁਰ ਗਿਆਨ ਇੰਦੀ ਦ੍ਰਿੜਤਾ। ”” 
- ਗੋਂਡ ਨਾਮ, ੧, ੩੨ (873) 
ਦ੍ਰਿੜਤਾਰੀ --- ਪਕੀ ਕਰਾਈ 
“ਏਤ ਛਡਾਈ ਮੋਹਿ ਤੇ ਇਤਨੀ ਦਿੜ੍ਹਤਾਰੀ । ? 
- ਬਿਲਾ ੫, ੪੦, ੨੧ (810) 
ਦ੍ਰਿੜੰਤਿ ---- ਪਕਿਆਂ ਕਰਨਾ 
“ਮਿਤ੍ਰ ਤਜੰਤਿ ਸਤ੍ਰੰ ਦ੍ਰਿੜੰਤਿ ਅਨਿਕ ਮਾਯਾ ਬਿਸੀਰਨਹ। ” 
- ਸਸ ੫, ੪੯:੨ (1358) 


“ਕਿਆ ਦ੍ਰਿੜਾਂ ਕਿਆ ਸੰਗੂਹਿ ਤਿਆਗੀ ਮੈ ਤਾ ਬੂਝ ਨ ਪਾਈ। ” 
- ਸਾਰ ੩, ਅਸ ੩, ੩:੧ (1234) 


ਦ੍ਰਿਡਾਇ ---- ਪਕਿਆ ਕਰਾਵੇ, ਨਿਸਚਾ ਕਰਾਵੇ, ਚੰਗੀ ਤਰ੍ਹਾਂ ਸਮਝਾਵੇ 
“ਕਿਰਪਾ ਕਰੇ ਗੁਰੁ ਪਾਈਐ ਹਰਿ ਨਾਮੋ ਦੇਇ ਦ੍ਿੜਾਇ। ” 
- ਸਿਰੀ ੩, ੫੨, ੧੧ (33) 
“ਉਨ ਜਨਮ ਜਨਮ ਕੀ ਮੈਲੁ ਉਤਰੈ ਨਿਰਮਲ ਨਾਮੁ ਦ੍ਿੜਾਇ। ? (ਨਿਸਚਾ ਕਰਵਾ 
ਦੇਣ ਨਾਲ) 
- ਸਿਰੀ ੪, ੬੬, ੪:੨ (40) 
“ਮੇਰਾ ਠਾਕੁਰੁ ਸਚੁ ਦ੍ਰਿੜਾਏ। ” (ਚੰਗੀ ਤਰ੍ਹਾਂ ਸਮਝਾਵੇ) 
- ਮਾਝ ੩, ਅਸ ੬, ੩੧ (112) 





46 (6 


“ਨਾਮੁ ਦ੍ਰਿੜਾਇ ਮੂੰ ਹਾਂ। ” (ਸਮਝਾਓ) 


- ਆਸਾ ੫, ੧੬੧, ੨੧੨ (410) 
ਪਕੀ ਤਰ੍ਹਾਂ ਸਮਝਾਇਆ 
“ਗੁਰਿ ਗਿਆਨੁ ਦ੍ਿੜਿਾਇਓ ਦੀਪ ਬਲਿਓ। ” 
- ਗਉਂ ੫, ਅਸ ੧੩, ੭:੨ (241) 


ਪੂਰੀ ਤਰ੍ਹਾਂ/ਪਕੀ ਤਰ੍ਹਾਂ ਸਮਝਾਇਆ 
% ਆਦਿ ਲੇ ਭਗਤ ਜਿਤੁ ਲਗਿ ਤਰੇ ਸੋ ਗੁਰਿ ਨਾਮੁ ਢਿੜਾਇਅਉ। ” 
- ਸਵ ੪, ਕਲ ੭:੫ (1397) 


ਪਕੀ ਤਰ੍ਹਾਂ ਸਮਝਾਇਆ, ਪੂਰੀ ਤਰ੍ਹਾਂ ਨਿਸਚਾ ਕਰਵਾਇਆ 
“ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਹਰਿ ਭਗਤਾ ਅਤੁਟੁ ਭੰਡਾਰੁ। ” 
- ਸਿਰੀ ੩, ੩੯, ੧:੩ (28) 
“ਕਹੁ ਨਾਨਕੁ ਗੁਰਿ ਮੰਤੁ ਦ੍ਿੜਾਇਆ। ” (ਭਾਵ ਮਤ ਦਿਤੀ) 
- ਗਉ ੫. ੧੧੧, ੪:੧ (188) 
ਪਕੀ ਤਰ੍ਹਾਂ/ਚੰਗੀ ਤਰ੍ਹਾਂ, ਸਮਝਾਣਾ, ਨਿਸ਼ਚਾ ਕਰਾਉਣਾ 
“ਕਿਰਪਾ ਕਰਿ ਕੈ ਨਾਮੁ ਦ੍ਰੜਿਈ। ”? 
- ਗਉਂ ਕਬ, ੧੬, ੫:੧ (326) 
“ਰਾਮ ਨਾਮਿ ਰਾਤੇ ਭਗਤਿ ਦ੍ਰਿੜਾਈ। ” (ਪਕੀ ਕੀਤੀ) 
- ਧਨਾ ੩, ੪, ੨੨ (664) 
ਪਕੀ ਤਰ੍ਹਾਂ ਸਮਝਾਉਣਾ 
“ਗੁਰੁ ਨਾਮੁ ਦਿੜਾਏ ਰੰਗ ਸਿਉ ਹਉ ਸਤਿਗੁਰੁ ਕੈ ਬਲਿ ਜਾਉ।” 
- ਸਿਰੀ ੪, ੬੭, ੨੧੨ (40) 
“ਗੁਰ ਗਿਆਨੁ ਮਨਿ ਦ੍ਿੜਾਏ ਰਹਸਾਏ ਨਹੀ ਆਏ ਸਹਜਾਏ ਮਨਿ ਨਿਧਾਨੁ ਪਾਏ। ” 
(ਭਾਵ ਵਸ ਜਾਣ ਨਾਲ) 
- ਆਸਾ ੫, ੧੫੩, ੨੯੧ (408) 
ਪਕੀ ਤਰ੍ਹਾਂ ਸਮਝਾਉਣਾ 
“ਕਮਰ ਸੁਕਰਮ ਕਰਾਏ ਆਪੇ ਆਪੇ ਭਗਤਿ ਦ੍ਰਿੜਾਮੰ। ” 
- ਸੋਰ ੧, ਅਸ ੧, ੫:੩ (635) 
ਚੰਗੀ ਤਰ੍ਹਾਂ, ਸਮਝਾਇਆ/ਪਕਿਆ ਕਰਵਾਇਆ 
“ਧਨਿ ਧਨਿ ਸਤਿਗੁਰ ਅਮਰਦਾਸ ਜਿਨਿ ਨਾਮੁ ਦ੍ਰਿੜਾਯਉ। ” 
- ਸਵ ੪, ਕਲ ੭:੨ (1397) 
ਪੱਕੀ ਤਰ੍ਹਾਂ ਸਮਝਾਇਆ 
“ਬਾਰਿ ਜਾਉ ਗੁਰ ਅਪੁਨੇ ਊਪਰਿ ਜਿਨਿ ਹਰਿ ਹਰਿ ਨਾਮੁ ਦ੍ਰਿੜਾਯਾ। ” 
= ਧਨਾ ੫, ੮, ੧:੧ (672) 
ਪਕੀ ਤਰ੍ਹਾਂ ਦਿਓ, ਪਕਿਆਂ ਕਰਾਓ 
“ਸਖੀ ਸਹੇਰੀ ਸੰਗ ਕੀ ਸੁਮਤਿ ਦ੍ਰਿੜਾਵਉ। ” 
- ਆਸਾ ੫. ੧੧੭, ੩੧ (400) 





2328 


ਸਮਝਾ ਕੇ ਨਿਸਚਾ ਕਰਵਾਉਂਦੇ ਹਨ 
“ਹਰਿ ਨਾਮੁ ਦ੍ਰਿੜਾਵਹਿ ਹਰਿ ਨਾਮੁ ਸੁਣਾਵਹਿ ਹਰਿ ਨਾਮੇ ਜਗੁ ਨਿਸਤਾਰਿਆ। ” 
- ਗਉਂ ੪, ਵਾਰ ੨੦ਸ, ੪, ੨:੩ (311) 
ਨਿਸਚੈ ਕਰਵਾਉ, ਪਕਾ ਕਰਵਾਉ 
“ਹਰਿ ਹਰਿ ਸੰਤ ਮਿਲਹੁ ਮੇਰੇ ਭਾਈ ਹਰਿ ਨਾਮੁ ਦ੍ਿੜਾਵਹੁ ਇਕ ਕਿਨਕਾ। ”” 
- ਸੋਰ ੪, ਵਾਰ ੨੧੧ (650) 
ਦ੍ਰਿੜ ਕਰਵਾਉਂਦਾ ਹੈ 
“ਪ੍ਰੇਮ ਪ੍ਰੀਤਿ ਸਦਾ ਧਿਆਈਐ ਭੈ ਭਾਇ ਭਗਤਿ ਦ੍ਰਿੜਾਵਣਿਆ। ” 
- ਮਾਝ ੩, ਅਸ ੬, ੪:੩ (112) 


“ਹਰਿ ਭਗਤਿ ਦ੍ਰਿੜਾਵੈ ਹਰਿ ਭਗਤਿ ਸੁਣੈ ਤਿਸੁ ਸਤਿਗੁਰ ਮਿਲੀਐ। ” 
- ਗਉਂ ੪, ੫੨, ੩:੧ (168) 
“ਭਾਈ ਰੇ ਮੋ ਕਉ ਕੋਈ ਆਇ ਮਿਲੈ ਹਰਿ ਨਾਮੁ ਦ੍ਿੜਾਵੈ। ” (ਮਨ ਅੰਦਰ ਵਸਾਏ) 
- ਗੂਜ ੪, ੬, ੧":੧ (494) 


ਪਕੀ ਤਰ੍ਹਾਂ ਸਮਝਾਇਆ, ਪਕਾ ਕੀਤਾ 
““ਦੀਖਿਆ ਗੁਰ ਕੀ ਮੁੰਦਾ ਕਾਨੀ ਦ੍ਰਿੜਿਓ ਏਕੁ ਨਿਰੰਕਾਰਾ। ”? 

- ਗਉ ੫, ੧੩੨", ੧:੨ (208) 
“ਤੈ ਤਉ ਦ੍ਰਿੜਿਓ ਨਾਮੁ ਅਪਾਰੁ। ? (ਪੱਕੀ ਤਰ੍ਹਾਂ ਮਨ ਵਿਚ ਵਸਾਇਆ) 


- ਸਵ ੨, ੩੧੧ (1391) 


ਪਕੀ ਤਰ੍ਹਾਂ/ਸਪਸ਼ਟ ਰੂਪ ਵਿਚ ਸਮਝਿਆ 
“ਸਤਿਗੁਰ ਤੇ ਦਿੜਿਆ ਇਕੁ ਏਕੈ। ” 
- ਗਉਂ ੫, ੮੭, ੪:੩ (181) 
ਪਕੀ ਤਰ੍ਹਾਂ ਸਮਝੀ/ਨਿਸਚੇ ਕੀਤੀ 
“ਮਾਰਗੁ ਪ੍ਰਭ ਕੋ ਸੰਤਿ ਬਤਾਇਓ ਦ੍ਰਿੜੀ ਨਾਨਕ ਦਾਸ ਭਗਤਿ ਹਰਿ ਜਸੂਆ। ” 
- ਗਉ ੫. ੧੨੭, ੪:੨ (206) 
ਪਕੀ ਤਰਾਂ ਧਾਰਨ ਕੀਤਾ 
“ਈਹਾਂ ਊਹਾਂ ਹਰਿ ਤੁਮ ਹੀ ਤੁਮ ਹੀ ਇਹੁ ਗੁਰ ਤੇ ਮੰਤੂ ਦ੍ਰਿੜੀਓ। ” 
- ਨਟ ੫, ੨, ੧੨ (978) 
ਪਕਿਆਂ ਕਰਨਾ 
“ਤੋਟਾ ਮੂਲਿ ਨ ਆਵਈ ਹਰਿ ਲਾਭੁ ਨਿਤਿ ਦ੍ਰਿੜੀਐ। ” 
- ਗਉਂ ੪, ੫੨, ੩:੨ (168) 
ਪਕੀ ਤਰ੍ਹਾਂ, ਸਮਝਾਉ 
“ਮਨੁ ਤਨੁ ਅਰਪਿ ਧਰਉ ਸਭੁ ਆਗੈ ਰਸੁ ਗੁਰਮਤਿ ਗਿਆਨੁ ਦ੍ਰਿੜੀਜੈ। ” 
- ਕਲਿ ੪, ਅਸ ੪, ੧੨ (1325) 





ਨ 


“ਦ੍ਰਿੜ ਭਗਤਿ ਸਚੀ ਜੀਉ ਰਾਮ ਨਾਮੁ ਵਾਪਾਰਾ। ”” 
- ਗਉ ੩, ਛੰਤ ੪, ੩:੨ (246) 


(2) ਪਕੀ 
“ਭਿਆਨੀ ਰਹਤ ਆਗਿਆ ਦ੍ਰਿੜੁ ਜਾਕੈ। ”” 


- ਗਉਂ ੫. ਬਾਅ ੫:੫ (251) 
“ਇਹ ਮਨੂਆਂ ਦ੍ਰਿੜ ਕਰਿ ਰਖੀਐ ਗੁਰਮੁਖਿ ਲਾਈਐ ਚਿਤੁ । ” 
- ਗਉ ੪, ਵਾਰ ੨੫ਪਸ, ੪, ੧:੧ (314) 
ਪਕਿਆਂ ਕਰੇ 
“ਹਿਤ ਕਰਿ ਨਾਮ ਦ੍ਰਿੜੈ ਦਇਆਲਾ। ” (ਭਾਵ ਸਿਮਰੈ) 
- ਗਉਂ ੫. ਬਾਅ ੫੧੫ (260) 
“ਸਾਧ ਕੈ ਸੰਗਿ ਦ੍ਰਿੜੈ ਸਭਿ ਧਰਮ। ” (ਭਾਵ ਸਮਝੇ) 
- ਗਉ ੫. ਸੁਖ ੭, ੪:੭ (271) 
ਪਕੀ ਤਰਾਂ 
“ਸਤਿਗੁਰ ਨਾਮੁ ਏਕ ਲਿਵ ਮਨਿ ਜਪੈ ਦ੍ੜ੍੍‌ ਤਿਨ ਜਨ ਦੁਖ ਪਾਪ ਕਹੁ ਕਤ ਹੋਵੈ 
ਜੀਉ।” 
- ਸਵ ੪, ਨਲ ੧:੧ (1398) 
ਪਕਿਆਂ ਕੀਤਾ 
“ਦਰਸਨ ਭੇਟਤ ਹੋਤ ਪੁਨੀਤਾ ਹਰਿ ਹਰਿ ਮੰਤੁ ਦ੍ਰਿੜਿਇਓ। ” 
- ਕਾਨ ੫, ੭, ੧੧ (1299) 
ਪਕੀ ਤਰਾਂ (ਸਮਝਾਉਣਾ) 
“ਸਤਿਗੁਰ ਸੇਵਾ ਨਾਮੁ ਦ੍ਰੜਾਏ। ” 
- ਬਸੰ ੩, ੧੦, ੪:੨ (1175) 
ਪਕਾ ਕਰਕੇ ਧਾਰਨ ਕਰਨਾ 
“ਦ੍ਰਿੜ੍ਿਓ ਗਿਆਨੁ ਮੰਤੁ ਹਰਿ ਨਾਮਾ ਪਭ ਜੀਉ ਮਇਆ ਕਰਾ। ”? 
- ਜੈਤ ੫, ੬, ੧੨ (701) 
ਪਕਿਆਂ ਕਰਕੇ ਪਕੜੀ 
“ਸੰਤ ਕੀ ਨਿੰਦਾ ਸਾਕਤ ਕੀ ਪੂਜਾ ਐਸੀ ਦ੍ਰਿੜੀ ਬਿਪਰੀਤਿ। ” 
- ਧਨਾ ੫, ੯, ੧:੨ (673) 
ਪਕੀ ਤਰਾਂ ਮਨ ਵਿਚ ਵਸਾਇਆ 
“ਰਾਮ ਨਾਮ ਕਾਹੇ ਨ ਦ੍ਿੜਿੀਆ। ” 
- ਗਉਂ ਕਬ, ੩੫, ੧":੨ (330) 
ਪਕੀ ਤਰਾਂ 
““ਹਾਰਿ ਪਾਰਿਓ ਤੁਮ੍ਰੈ ਪ੍ਰਭ ਦੁਆਰੈ ਦ੍ਰਿੜ ਕਰਿ ਗਹੀ ਤੁਮਾਰੀ ਲੂਕ। ” 
- ਜੈਤ ੫, ੮, ੨੧ (701) 
ਦੁਸ਼ਟ, ਬੁਰਾ ਚਾਹੁਣ ਵਾਲੇ ਵੈਰੀ 
“ਭਈ ਮਿਤ੍ਰਾਈ ਮਿਟੀ ਬੁਰਾਈ ਦੁਸਟ ਦੂਤ ਹਰਿ ਕਾਢੇ ਛਾਣਿ। ” 





2330 


- ਬਿਲਾ ੫, ੧੧੨, ੨:੧ (826) 


- ਸਸ ੫. ੩੭੧ (1357) 


- ਗਉ ੫. ਬਾਅ ੨੫੨੭ (255) 


“ਮਹਾ ਦੁਗੰਧਤ ਵਾਸੁ ਸਠ ਕਾ ਛਾਰੁ ਤਨ। ” 

- ਫੁਨ ੫, ੨੦੨੨ (1363) 
ਦੁਗੰਧਤਾ, ਬਦਬੂ 
“ਮਜਾ ਰੁਧਿਰ ਦੁੰਗਧਾ ਨਾਨਕ ਅਥਿ ਗਰਬੇਣ ਅਗ੍ਰਾਨਣੋ । ” 

- ਗਾਥਾ ੫, ੧੨ (1360) 


- ਭੈਰ ਕਬ, ਅਸ ੧, ੧:੧ (1162) 


“ਦੂਮ ਕੀ ਛਾਇਆ ਨਿਹਚਲ ਗ੍ਿਹੁ ਬਾਂਧਿਆ। ” 


- ਅਸ ੫, ੮੧, ੨੧ (390) 
ਔਖੀ ਤਰਾਂ ਪ੍ਰਾਪਤ ਹੋਣ ਵਾਲਾ 
“ਦੂਲਭ ਦੇਹ ਕਲਿਜੁਗ ਮਹਿ ਪਾਇਆ। ” 

- ਗਉ ੫, ਬਾਅ ੩੮:੨ (258) 
ਠੱਗੀ, ਛਲ 
“ਕਿਲਵਿਖ ਗਏ ਮਨ ਨਿਰਮਲ ਹੋਈ ਹੈ ਗੁਰਿ ਕਾਢੇ ਮਾਇਆ ਦੋਹੰ। ” 

- ਸਾਰ ੫, ੩੭, ੨:੧ (1211) 
ਪੰਜਾਂ ਪਾਂਡਵਾਂ ਦੀ ਪਤਨੀ, ਪੰਚਾਲ ਦੇਸ ਦੇ ਰਾਜੇ ਦਰੁਪਦ ਦੀ ਬੇਟੀ ਕ੍ਰਿਸ਼ਨਾ ਜਿਸ ਨੂੰ 
ਪਿਤਾ ਦੇ ਨਾਂ “ਦੋੋਪਤੀ” ਤੇ ਦੇਸ਼ ਦੇ ਨਾਂ ਤੇ “ਪੰਚਾਲੀ” ਕਿਹਾ ਗਿਆ 
“ਜਿਉ ਪਕਰਿ ਦੋਰੋਪਤੀ ਦੁਸਟਾਂ ਆਨੀ ਹਰਿ ਹਰਿ ਲਾਜ ਨਿਵਾਰੇ। ?” 

- ਨਟ ੪, ਅਸ ੫, ੧":੨ (982) 
“ਦ੍ਰੋਪਤੀ” ਦਾ ਪਿਤਾ ਪੰਚਾਲ ਦੇਸ਼ ਦਾ ਰਾਜਾ 
“ਸਿਮਰਨ ਢੋੋਪਦ ਸੁਤ ਉਧਰੀ। ” 
- ਗੋਂਡ ਨਾਮ, ੧, ੩:੩ (874) 





2331 


“ਬਚਨ ਗੁਰ ਰਿਦਿ ਧਰਹੁ ਪੰਚ ਭੂ ਬਸਿ ਕਰਹੁ ਜਨਮੁ ਕੁਲ ਉਧਰਹੁ ਦ੍ਰਾਰਿ ਹਰਿ 
ਮਾਨੀਅਹੁ । ” 
- ਸਵ ੪, ਨਲ ੧੩:੪ (1400) 


---- ਗੁਜਰਾਤ ਵਿਚ ਸਮੁੰਦਰ ਦੇ ਕੰਢੇ ਵਸਿਆ ਇਕ ਸ਼ਹਿਰ, ਹਿੰਦੂ ਧਰਮ ਦੀਆਂ ਸਤ 
ਪਵਿੱਤਰ ਪੁਰੀਆਂ ਵਿਚੋ' ਇਕ 
“ਦ੍ਰਾਰਿਕਾ ਨਗਰੀ ਰਾਸਿ ਬੁਗੋਈ। ” 


- ਤਿਲੰ ਨਾਮ, ੩, ੧:੨ (727) 


ਧੁ 
ਤੋ (ਮਹਾਨਕੋਸ਼), ਦੌੜਦਾ ਹੈ (ਕੋਸ਼) ਭਟਕਦਾ ਫਿਰਦਾ ਹੈ (ਨਿਰਣੈ, ਧਾਂਵਦਾ ਹੈ 
(ਦਰਪਣ) 
“ਚਿਤ ਚੇਤਿ ਅਚੇਤ ਜਾਨਿ ਸਤਸੰਗਤਿ ਭਰਮ ਅੰਧੇਰ ਮੋਹਿਓ ਕਤ ਧ'ਉ। ”” 
- ਸਮੁ ੫, ੨੩ (1387) 


“ਹੁਕਮੇ ਧਰਤੀ ਧਉਲ ਸਿਰਿ ਭਾਰ । ” 
- ਮਾਰੂ ੧, ਸੋਲਾ ੧੬, ੧੧:੧ (1037) 


ਧਉਲਹਰ --- ਚਿੱਟੇ ਮਹਲ 
“ਚਿਤੇ ਦਿਸਹਿ ਧਉਲਹਰ ਬਗੇ ਬੰਕ ਦੁਆਰ। ” 
- ਸਿਰੀ ੧, ਅਸ ੧੫, ੧:੧ (62) 
“ਆਗਿ ਲਗਉ ਤਿਹ ਧਉਲਹਰ ਜਿਹ ਨਾਹੀ ਹਰਿ ਕੋ ਨਾਉ। (ਭਾਵ ਅਮੀਰ ਘਰ) 
- ਸਲੋ ਕਬ, ੧੫:੨ (1365) 


--- ਉਚੇ ਸੁੰਦਰ ਮਹਲ 
““ਗਚੁ ਜਿ ਲਗਾ ਗਿੜਵੜੀ ਸਖੀਏ ਧਉਲਹਰੀ । ”” 
- ਸਲੋ ੧, ੧:੩ (1410) 


ਬੁਢਾਪੇ ਵਿਚ, ਵਾਲਾਂ ਦੇ ਚਿਟੇ ਹੋ ਜਾਣ ਸਮੇ, ਚਿਟੇ ਵਾਲਾਂ ਸਮੇ 
“ਫਰੀਦਾ ਕਾਲੱ-=ੀ ਜਿਨੀ ਨ ਰਾਵਿਆ ਧਉਲੀ ਰਾਂਵੈ ਕੋਇ। ” 
- ਸਲੋ ਫਰ, ੧੨੪੧ (1378) 
ਚਿੱਟਾ ਬਲਦ 
“ਘਰੁ ਮਹਿ ਧਰਤੀ ਧਉਲੂ ਪਾਤਾਲਾ। ” 
- ਮਾਝ ੩, ਅਸ ੨੮, ੨੧ (126) 
“ਆਪੇ ਧਰਤੀ ਧਉਲੁ ਅਕਾਸੰ। ”? 
- ਮਾਰੂ ੧, ਸੋਲਾ ੨, ੧:੧ (1021) 
(1) ਚਿਟੇ ਸੁਫੈਦ 
“ਪੁੰਡਰ ਕੇਸ ਕੁਸਮ ਤੇ ਧਉਲੇ ਸਪਤ ਪਾਤਾਲ ਕੀ ਬਾਣੀ। ”” 
- ਸਿਰੀ ਬੇਣੀ, ੧, ੪:੧ (93) 





ਨ 


“ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ। ” 
- ਗੋਂਡ ਨਾਮ, ੭, ੨:੧ (875) 
(2) ਚਿਟੇ ਕੇਸ 
“ਨਾਂਵੈ ਧਉਲੇ ਉਭੇ ਸਾਹ। ”” 
- ਮਾਝ ੧, ਵਾਰ ੧ਸ, ੧, ੨:੯ (137) 
“ਸੁਰਤਿ ਗਈ ਕਾਲੀ ਹੂ ਧਉਲੇ ਕਿਸੈ ਨ ਭਾਂਵੈ ਰਖਿਓ ਘਰੇ। ” 
- ਮਾਰੂ ੧, ਅਸ ੮, ੮:੧ (1014) 


“ਗੁਰ ਤੁਠੈ ਹਰਿ ਪਾਇਆ ਚੂਕੇ ਧਕ ਧਕੇ । ” 


- ਆਸਾ ੪, ਛੰਤ ੧੬, ੪:੩ (449) 
ਹੁਜਕਾ, ਹਿਚਕੋਲਾ 
“ਹੁਕਮੁ ਪਾਇਆ ਧੁਰਿ ਖਸਮ ਕਾ ਅਤੀ ਹੂ ਧਕਾ ਖਾਇ। ”” 
- ਮਾਝ ੧, ਵਾਰ ੨੨ਸ, ੨, ੧:੩ (148) 
“ਕਿਤੀ ਲਹਾ ਸਹੰਮ ਜਾ ਬਖਸੇ ਤਾ ਧਕਾ ਨਹੀ। ” (ਦੁਖਾਂ ਦਾ ਧੱਕਾ) 
- ਸੂਹੀ ੩, ਵਾਰ ੧੧ਸ ੧, ੨:੨ (789) 
ਹੋਰ ਰੂਪ: 
ਧਕੇ - 
“ਡਾਵੈ ਧੀਰਕ ਭਾਵੈ ਧਕੇ ਏਕ ਵਡਾਈ ਦੇਇ। ”” 
- ਆਸਾ ੧, ੩, ੧:੨ (349) 
“ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ। ” (ਪਰੇ ਹਟਾਏ ਜਾਣ ਲਈ 
ਧਕੇਲਿਆਂ ਜਾਣਾ) 
- ਬਿਹਾ ੪, ਵਾਰ ੧੬ਸ, ੩, ੧:੩ (554) 


“ਫਰੀਦਾ ਪਾੜਿ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ। (ਲੀਰੋ ਲੀਰ) 
- ਸਲੋ ਫਰ, ੧੦੩੦੧ (1383) 


“ਕਬੀਰ ਹੈ ਗਇ ਬਾਹਨ ਸਘਨ ਘਨ ਲਾਖ ਧਜਾ ਫਹਰਾਹਿ। ”? 
- ਸਲੋ ਕਬ, ੧੧੨੧ (1370) 


“ਧਣਖੁ ਚੜਾਇਓ ਸਤ ਦਾ ਜਸ ਹੰਦਾ ਬਾਣੁ ।? 
- ਰਾਮ ਬਸ, ਵਾਰ ੬:੭ (968) 


(1) ਮਾਲਕ, ਸੁਆਮੀ ਭਾਵ ਪ੍ਰਭੂ 
“ਮਨੁ ਤਨੁ ਤੇਰਾ ਤੂ ਧਣੀ ਗਰਬੁ ਨਿਵਾਰਿ ਸਮੇਉ । ” 

- ਸਿਰੀ ੧, ੧੬, ੩:੩ (20) 
“ਸਾਹੁ ਹਮਾਰਾ ਤੂੰ ਧਣੀ ਜੈਸੀ ਤੂੰ ਰਾਸਿ ਦੇਹਿ ਤੈਸੀ ਹਮ ਲੇਹਿ। (ਮਾਲਕ ਭਾਵ 
ਵਾਹਿਗੁਰੂ) 





ਵੀ 


- ਗਉਂ ੪, ੪੫, ੧:੧ (165) 
“ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ। ” (ਮਾਲਕ ਭਾਵ ਪ੍ਰਭੂ) 
- ਸਲੋ ਫਰ, ੧੨੯੧ (1384) 
(2) ਪਤੀ 
“ਹਰਿ ਜੇਠੁ ਰੰਗੀਲਾ ਤਿਸੁ ਧਣੀ ਜਿਸ ਕੈ ਭਾਗੁ ਮਥੰਨਿ। ” (ਪਤੀ ਉਸੇ ਲਈ ਖੁਸ਼ੀ 
ਦੇਣ ਵਾਲਾ ਹੈ) 
- ਮਾਝ ੫, ਬਾਰਾ ੪:੯ (134) 
(3) ਧਨ ਵਾਲਾ ਨੋਣਾ, ਧੰਨਵੰਤ 
“ਹਸਤਿ ਰਥ ਅਸੂ ਪਵਨ ਤੇਜ ਧਣੀ ਭੂਮਨ ਚਤੁਰਾਂਗਾ। ”” 
- ਜੈਤ ੫, ੧, ੩:੧ (700) 
“ਵਖਰੁ ਹਿਕੁ ਅਪਾਰੁ ਨਾਨਕ ਖਟੇ ਸੋ ਧਣੀ। ”? 
- ਰਾਮ ੫, ਵਾਰ ੧੯ਸ, ੫, ੧੯੨ (965) 


“ਜਨ ਨਾਨਕ ਕਾ ਖਸਮੁ ਵਡਾ ਹੈ ਸਭਨਾ ਦਾ ਧਣੀਐ । ”” 
- ਗਉ ੪, ਵਾਰ ੩੦:੫ (316) 


“ਤੁਮੀ ਤੁਮਾ ਵਿਸੁ ਅਕੁ ਧਤੂਰਾ ਨਿਮੁ ਫਲੁ । ” 
- ਮਾਝ ੧, ਵਾਰ ੨੧ਸ, ੧, ੧੧ (147) 


ਧੰਧਾ, ਵਿਹਾਰ, ਕੰਮ, ਪੈਸੇ/ਧਨ ਕਮਾਉਣ ਲਈ ਕੀਤਾ ਕੰਮ 
“ਭੂਮ ਮਹਿ ਸੋਈ ਸਗਲ ਜਗਤ ਧੰਧ ਅੰਧ। ” 
- ਆਸਾ ੫. ੩੯, ੧:੧ (380) 
“ਛੋਡਿ ਮਾਇਆ ਕੇ ਧੰਧ ਸੁਆਉ। ” 
- ਰਾਮ ੫, ੮, ੧":੩ (885) 


“ਵਿਣੁ ਨਾਮ ਹਰਿ ਕੇ ਕਛੁ ਨ ਸੂਝੈ ਅੰਧੁ ਬੂਡੌ ਧੰਧਲੀ। ” 
- ਸੂਹੀ ੧, ਛੰਤ ੫, ੬:੪ (767) 


ਧੰਧਾ, ਮਾਇਆ ਕਮਾਣ/ਇਕੱਠੀ ਕਰਨ ਦੇ ਕੰਮ, ਆਹਰ 
“ਮੈ ਛਡਿਆ ਸਭੋ ਧੰਧੜਾ। ”” 
- ਸਿਰੀ ੫, ਅਸ ੨੯, ੮:੧ (73) 
“ਰੋਵੈ ਮਾਇਆ ਮੁਠੜੀ ਧੰਧੜਾ ਰੋਵਣਹਾਰੇਵਾ। ” (ਧੰਧਿਆਂ ਲਈ) 
- ਵਡ ੧, ਅਸ ੪, ੪੧੨ (581) 


ਹੋਰ ਰੂਪ: 
ਧੰਧੜੇ - 
“ਧੰਧੜੇ ਕੁਲਾਹ ਚਿਤਿ ਨ ਆਵੈ ਹੇਕੜੋ । ” 
- ਗਉਂ ੫. ਵਾਰ ੨੦ਸ, ੫. ੧:੧ (323) 


ਧੰਧੜੈ - 
“ਆਪੇ ਆਪਿ ਉਪਾਇਦਾ ਪਿਆਰਾ ਸਿਰਿ ਆਪੇ ਧੰਧੜੈ ਲਾਹੁ। ” (ਧੰਧੇ, ਆਹਰ) 





2334 


- ਸੋਰ ੪, ੧, ੩੯੧ (604) 


ਗੁਰਮੁਖੀ ਵਰਣਮਾਲਾ ਦਾ 24ਵਾਂ ਚਿੰਨ੍ਹ, “ਧ” 
“ਧਧਾ ਧੂਰਿ ਪੁਨੀਤ ਤੇਰੇ ਜਨੂਆ। ” 
- ਗਉ ੫. ਬਾਅ ੪:੧ (251) 


“ਧੰਧਾ ਥਕਾ ਹਉ ਮੁਈ ਮਮਤਾ ਮਾਇਆ ਕ੍ਰੋਧੁ । ”” 
- ਸਿਰੀ ੧, ੧੪, ੩੨ (19) 
“ਤਿਸੁ ਕਾਰਣਿ ਕੰਮੁ ਨ ਧੰਧਾ ਨਾਹੀ ਧੰਧੈ ਗਿਰਹੀ ਜੋਗੀ। ”” 
- ਗੂਜ ੧, ਅਸ ੧, ੫:੨ (503) 
(2) ਸੰਸਾਰ ਦੇ ਝਮੇਲੇ/ਦੌੜ ਭਜ, ਜੰਜਾਲ, ਕਜੀਆ 
“ਧੰਧਾ ਧਾਵਤ ਰਹਿ ਗਏ ਲਾਗਾ ਸਾਚਿ ਪਿਆਰੁ। ? (ਦੌੜ ਭੱਜ ਕਰਦੇ) 
- ਸਿਰੀ ੩, ੫੩, ੪:੩ (34) 
“ਬ੍ਰਹਮ ਗਿਆਨੀ ਕੈ ਨਾਹੀ ਧੰਧਾ। ” (ਜੰਜਾਲ) 
- ਗਉ ੫. ਸੁਖ ੮, ੪:੫ (273) 


- ਆਸਾ ੧, ਅਸ ੧੩, ੪੯੧ (418) 


“ਜੈਸੇ ਮੀਠੈ ਸਾਦਿ ਲੋਭਾਏ ਝੂਠ ਧੰਧਿ ਦੁਰਗਾਧੇ। ” (ਵਿਅਰਥ ਕੰਮਾਂ ਵਿਚ) 
- ਆਸਾ ੫, ੧੨੬, ੨੧੨ (403) 


(4) ਸਬੰਧ, ਵਿਹਾਰ 
“ਪਰ ਨਾਰੀ ਸਿਉ ਘਾਲੈ ਧੰਧਾ। ” (ਝਖ ਮਾਰਦਾ ਹੈ) 
- ਭੈਰ ਨਾਮ, ੮, ੧੨ (1165) 
-<-- ਝਮੇਲੇ/ਕਜੀਏ 
“ਨਰਕਿ ਸੁਰਗਿ ਅਵਤਾਰ ਮਾਇਆ ਧੰਧਿਆ। ”? 
- ਸੂਹੀ ੫, ਅਸ ੫, ੩੨ (761) 


(1) ਕਜੀਏ, ਸੰਸਾਰਿਕ ਝਮੇਲੇ, ਵਿਅਰਥ ਭਜ ਦੌੜ 
“ਐਥੇ ਧੰਧੁ ਪਿਟਾਈਐ ਸਚੁ ਲਿਖਤੁ ਪਰਵਾਨੁ। ” (ਸੰਸਾਰਿਕ ਕਾਰ ਵਿਚ ਖੁਆਰ 
ਹੋਣਾ) 
- ਸਿਰੀ ੧, ੧੯, ੪:੧ (21) 
“ਮਮਤਾ ਮੋਹੁ ਸੁ ਬੰਧਨਾ ਪੁਤ ਕਲਤ੍ੁ ਸੁ ਧੰਧੁ। ” (ਜੰਜਾਲ, ਝਮੇਲੇ) 
- ਬਿਹਾ ੪, ਵਾਰ ੭ਸ, ੩, ੧੨ (551) 
“ਸਤਿਗੁਰ ਬਾਝਹੁ ਸਭੁ ਧੰਧੁ ਕਮਾਵੈ ਵੇਖਹੁ ਮਨਿ ਵੀਚਾਰੀ ਜੀਉ। ” (ਚੋਟੀ ਬੱਧਾ ਕੰਮ 
ਕਰਨਾ) 
- ਮਾਰੂ ੩, ਅਸ ੧, ੭:੩ (1016) 
(2) ਕੰਮ ਕਾਜ 





2335 


- ਭੈਰ ੫, ੩੩, ੧":੧ (1145) 


- ਸਿਰੀ ੧, ਅਸ ੨੮, ੨੨ (71) 


- ਗਉਂ ੫, ੭੮, ੧:੩ (178) 


ਦੁਆਰਾ 
“ਧੰਧੈ ਧਾਰਿ ਕਲਾ ਜਿਨਿ ਛੋਡੀ ਹਰਿ ਚੀਜੀ ਜਿਨਿ ਰੰਗ ਕੀਆ। ”? 
- ਆਸਾਂ ੧, ਪਟੀ, ੨੨੧ (433) 


(1) ਦੁਨੀਆਵੀ ਕਜੀਏ/ਵਿਅਰਥ ਕੰਮ/ ਝਮੇਲੇ 
“ਗੁਰਿ ਰਾਖੇ ਸੇ ਉਭਰੇ ਹੋਰਿ ਮੁਠੀ ਧੰਧੈ ਠਗਿ। ? 
- ਸਿਰੀ ੧, ੧੪, ੨੩ (19) 
“ਅੰਦਰਿ ਸਹਸਾ ਦੁਖੁ ਹੈ ਆਧੈ ਸਿਰਿ ਧੰਧੈ ਮਾਰ। ” 
- ਗੂਜ ੩, ਵਾਰ ੧ਸ, ੩, ੨:੧ (508) 
(2) ਕੰਮ ਕਾਜ 
- ਸਿਰੀ ੫, ੭੪, ੩:੧ (43) 
“ਸਭਨਾ ਕਾ ਦਾਤਾ ਏਕੁ ਹੈ ਸਿਰਿ ਧੰਧੈ ਲਾਇ। ” (ਆਹਰ) 
- ਆਸਾ ੩, ਅਸ ੩੧, ੮੧ (427) 
(3) ਭਾਵ ਚੱਟੀ (ਬੱਧਾ), ਫਸਿਆ 
“ਇਹੁ ਮਨੁ ਧੰਧੈ ਬਾਂਧਾ ਕਰਮ ਕਮਾਇ। ”? 


“ਜੇ ਧਨ ਕੰਤਿ ਨ ਭਾਵਈ ਤ ਸਭਿ ਅਡੰਬਰ ਕੂੜੁ । ” 
- ਸਿਰੀ ੧, ੧੩, ੪:੩ (19) 
“ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ। ”” 
- ਸੂਹੀ ੩, ਵਾਰ ੯ਸ, ੩, ੩:੧ (788) 
(2) ਦੌਲਤ, ਪੈਸਾ ਮਾਇਆ 
“ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਧਨ ਜੋਬਨ ਸਿਉ ਚਿਤੁ । ” 
- ਸਿਰੀ ੧, ਪਹ ੧, ੩੯੧ (75) 
“ਧਨ ਭੂਮਿ ਕਾ ਜੋ ਕਰੈ ਗੁਮਾਨੁ । ” 
ਰਹ - ਗਉ ੫. ਸੁਖ ੧੨, ੧:੭ (278) 
(3) ਸਰੀਰ (ਰੂਪੀ ਇਸਤ੍ਰੀ) 
“ਜਾ ਸਾਥੀ ਉਠੀ ਚਲਿਆ ਤਾ ਧਨ ਖਾਕੂ ਰਾਲਿ। ” 
- ਸਿਰੀ ੫, ੯੩, ੧:੨ (50) 


“ਧਨ ਕਹੈ ਤੂ ਵਸੁ ਮੈ ਨਾਲੇ। ” 


- ਮਾਰੂ ੫, ਸੋਲ ੨, ੭:੧ (1073) 





2336 


(4) ਸਲਾਹਣ ਯੌਗ 
“ਧਨ ਧੰਨੁ ਗੁਰੂ ਨਾਨਕੁ ਸਮਦਰਸੀ ਜਿਨਿ ਨਿੰਦਾ ਉਸਤਤਿ ਤਰੀ ਤਰਾਂਤਿ । ”” 
੍‌ - ਮਲਾ ੪, ੫, ੪੮੨ (1264) 
(5) ਵਾਹ, ਚੰਗੀ 
“ਪਿਰੁ ਵਾਤੜੀ ਨ ਪੁਛਈ ਧਨ ਸੋਹਾਗਣਿ ਨਾਉ। ”? 
- ਸਲੋ ਫਰ, ੩੧੨ (1379) 


“ਨਾਨਕ ਦਾਸ ਸੇਈ ਜਨ ਧੰਨ। ? 
- ਭੈਰ ੫, ੫੦, ੪:੪ (1151) 


“ਨਚ ਦੁਰਲਭੰ ਧਨੰ ਰੂਪੰ ਨਚ ਦੁਰਲਭੰ ਸੂਰਗ ਰਾਜਨਹ। ”” 
- ਸਸ ੫, ੩੫੯੧ (1357) 
(1) ਧਨ/ਦੌਲਤ/ਮਾਇਆ ਦਾ 
“ਕੋਈ ਕਹੈ ਮੈ ਧਨਹਿ ਪਸਾਰਾ। ” 
- ਰਾਮ ੫, ਅਸ ੧, ੪:੩ (913) 
“ਜੈਸੇ ਅਪਨੇ ਧਨਹਿ ਪ੍ਰਾਨੀ ਮਰਨੁ ਮਾਂਡੈ। ” (ਧਨ ਲਈ) 
- ਬਸੰ ਨਾਮ, ੧, ੨:੧ (1195) 
(2) (ਸਰੀਰ ਰੂਪੀ) ਇਸਤ੍ਰੀ/ਪਤਨੀ 
“ਪਿਰੁ ਧਨਹਿ ਸੀਗਾਰਿ ਰਖੈ ਸੰਗਾਨੈ। ? 
- ਮਾਰੂ ੫, ਸੋਲਾ ੨, ੨੨ (1072) 


ਧਨਹੀਣੁ ---- ਦੌਲਤ ਤੋ” ਵਿਹੂਣਾ 
“ਨਾਨਕ ਮਨਮੁਖੁ ਜਗਤੁ ਧਨਹੀਣੁ ਹੈ ਅਗੈ ਭੁਖਾ ਕਿ ਖਾਇ। ” 
- ਬਿਹਾ ੪, ਵਾਰ ੧ਸ, ੩, ੨:੩ (548) 


ਧਨਸ਼, ਕਮਾਨ 
“ਤਿਨਿ ਬਿਨੁ ਬਾਣੈ ਧਨਖੁ ਚਢਾਈਐ ਇਹੁ ਜਗੁ ਬੇਧਿਆ ਭਾਈ। ” 
- ਗਉ ਕਬ, ੪੬, ੩:੧ (333) 


ਸ਼ਾਬਦਕ ਅਰਥ ਧਨ ਨੂੰ ਜਿਤਣ ਵਾਲਾ ਭਾਵ ਪ੍ਰਭੂ ਜਿਸ ਦੀ ਸੇਵਾ ਤੋ ਧਨ ਦੀ ਪ੍ਰਾਪਤੀ 
ਹੁੰਦੀ ਹੈ 
“ਧਨੰਜੈ ਜਲਿ ਥਲਿ ਹੈ ਮਹੀਐ। ”? 

- ਮਾਰੂ ੫, ਸੋਲਾ ੧੧, ੧੨੪੨ (1083) 


ਘ ੧1 $ 


ਧਨਵਾਨ, ਦੌਲਤਮੰਦ 
“ਧਨਪਾਤੀ ਵਡ ਭੂਮੀਆ ਮੇਰੀ ਮੇਰੀ ਕਰਿ ਪਰਿਆ। ” 
- ਸਿਰੀ ੫, ੭੨, ੨੧੨ (42) 


“ਸੇ ਧਨਵੰਤ ਹਰਿ ਨਾਮੁ ਕਮਾਇ। ”” 
- ਗਉ ੩, ੩੨, ੧:੩ (161) 





ਵੀਰ 


“ਸੇ ਧਨਵੰਤ ਜਿਨ ਹਰਿ ਪ੍ਰਭੁ ਰਾਸਿ। ” 


- ਬਸੰ ੫. ੧੩, ੨:੧ (1184) 


ਧਨਵੰਤਹਿ --- ਅਮੀਰ, ਧਨਵਾਨ 


€) 


“ਨਿਰਧਨ ਭਯੰ _ਧਨਵੰਤਹ ਰੋਗੀਅੰ ਰੋਗ ਖੰਡਨਹ । ?? 
- ਸਸ ੫, ੨੦੧੨ (1355) 


ਧਨਵੰਤਾ ---- ਧਨਵਾਨ, ਦੌਲਤਮੰਦ, ਅਮੀਰ 


“ਸੋ ਧਨਵੰਤਾ ਸੋ ਵਡ ਸਾਹਾ ਜੋ ਗੁਰ ਚਰਣੀ ਮਨੁ ਲਾਵਣਿਆ। ”? 

- ਮਾਝ ੫, ਅਸ ੩੫, ੫:੩ (130) 
ਹੋਰ ਰੂਪ: 
ਧਨਵੰਤੀ - 
“ਧਨਾਸਰੀ ਧਨਵੰਤੀ ਜਾਣੀਐ ਭਾਈ ਜਾਂ ਸਤਿਗੁਰ ਕੀ ਕਾਰ ਕਮਾਇ। ” (ਧਨਵਾਨ, 
ਅਮੀਰ) 

- ਸਲੋ ੩, ੫੧:੧ (1419) 

ਧਨਵੰਤੁ - 
“ਓਹੁ ਧਨਵੰਤੁ ਕੁਲਵੰਤੁ ਪਤਿਵੰਤੁ । (ਅਮੀਰ, ਧਨਵਾਨ) 

- ਗਉ ੫. ਸੁਖ ੨੩, ੮:੩ (294) 
ਧਨਵੰਤੇ - 
“ਸਤਿਗੁਰੁ ਸੇਵਨਿ ਸੇ ਧਨਵੰਤੇ ਐਥੈ ਓਥੈ ਨਾਮਿ ਸਮਾਵਣਿਆ। ” 

- ਮਾਝ ੩, ਅਸ ੫, ੩੩ (112) 


- ਗਉ ੫, ੧੬੨, ੩੧ (198) 


“ਗੁਪਤ ਪ੍ਰਗਟ ਸਿਮਰਹਿ ਪ੍ਰਭ ਮੇਰੇ ਸਗਲ ਭਵਨ ਕਾ ਪੂਭ ਧਨਾ। ”” 
- ਮਾਰੂ ੫, ਸੋਲਾ ੮, ੫:੩ (1079) 


“ਜਨੁ ਨਾਨਕੁ ਮੁਸਕਿ ਝਕੋਲਿਆ ਸਭੁ ਜਨਮੁ ਧਨੁ ਧੰਨਾ। ? 

- ਆਸਾ ੪, ਛੰਤ ੧੫, ੧:੪ (449) 
(2) ਇਕ ਭਗਤ ਜਿਸ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਸਾ ਰਾਗ (ਤਿੰਨ 
ਸ਼ਬਦ) ਤੇ ਧਨਾਸਰੀ ਰਾਗ (1 ਸ਼ਬਦ) ਦਰਜ ਹੈ। ਜੱਟ ਵੰਸ਼ ਵਿਚ ਇਸ ਦਾ ਜਨਮ 
1473 ਈ. ਵਿਚ ਟਾਂਕ ਦੇ ਇਲਾਕੇ ਵਿਚ ਧੂਆਨ ਪਿੰਡ ਵਿਚ ਹੋਇਆ। ਗੁਰੂ ਦੀਖਸ਼ਾ 
ਰਾਮਾਨੰਦ ਜੀ ਤੋ ਲਈ। 
“ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ। ”? 

- ਆਸਾ ਧੰਨਾ, ੨, ੪੧੨ (488) 


ਧਨਾਸਰੀ ---- ਦਿਨ ਦੇ ਤੀਜੇ ਪਹਿਰ ਗਾਈ ਜਾਣ ਵਾਲੀ ਕਾਫੀ ਠਾਟ ਦੀ ਸੰਪੂਰਨ ਰਾਗਣੀ, ਸ੍ਰੀ ਗੁਰੂ 


ਗੰਥ ਸਾਹਿਬ ਵਿਚ ਇਕ ਸੋਰਠ ਰਾਗ ਉਪਰੰਤ 10ਵੇ` ਥਾਂ ਤੇ ਹੈ 
“ਧਨਾਸਰੀ ਧਨਵੰਤੀ ਜਾਣੀਐ ਭਾਈ ਜਾਂ ਸਤਿਗੁਰ ਕੀ ਕਾਰ ਕਮਾਇ। ” 





2338 


- ਸਲੋ ੩, ੫੧:੧ (1419) 


- ਰਾਗ ੧:੧੭ (1429) 


“ਬਹੁਤੁ ਧਨਾਢਿ ਅਚਾਰਵੰਤੁ ਸੋਭਾ ਨਿਰਮਲ ਰੀਤਿ। ” 
- ਸਿਰੀ ੫, ਅਸ ੨੬, ੭੯੧ (70) 


(1) ਦੌਲਤ/ਮਾਇਆ ਨੇ 
“ਧਨਿ ਜੋਬਨਿ ਜਗੁ ਠਗਿਆ ਲਬਿ ਲੋਭਿ ਅਹੰਕਾਰਿ। ”? 

- ਸਿਰੀ ੧, ਅਸ ੧੩, ੧੨ (61) 
(2) ਧੰਨਤਾ ਯੋਗ, ਸਲਾਹਣਯੋਗ, ਸਤਿਕਾਰਯੋਗ, ਪੁਸੰਸ਼ਾ ਯੋਗ 
“ਧਨਿ ਮਸਤਕ ਚਰਨ ਕਮਲ ਹੀ ਪਰਸ । ? 

- ਗਉ ੫, ੧੧੨", ੨੨ (201) 
ਹੋਰ ਰੂਪ: 
ਧੰਨਿ - 
“ਧੰਨੁ ਮੂਰਤ ਚਸੇ ਪਲ ਘੜੀਆ ਧੰਨਿ ਸੁ ਓਇ ਸੰਜੋਗਾ ਜੀਉ। ” 

- ਮਾਝ ੫, ੧੭, ੧੩ (99) 

ਮੈਂ ਧੰਨ ਕਹਿੰਦਾ ਹਾਂ, ਸਲਾਹੁੰਦਾ/ਪ੍ਰਸੰਸ਼ਾ ਕਰਦਾ ਹੈ, ਸਦਕੇ ਜਾਂਦਾ ਹਾਂ 
“ਧਨਿ ਧੰਨਿਓ ਰਾਮ ਬੇਨੁ ਬਾਜੈ। ? 

- ਮਾਲੀ ਨਾਮ, ੧, ੧":੧ (988) 


(1) ਮਾਲਕ/ਸੁਆਮੀ ਪ੍ਰਭੂ 
“ਸਰਬ ਬਿਆਪਿਤ ਪੂਰਨ ਧਨੀ। ”” 


- ਗਉਂ ੫, ੯੦, ੨:੩ (182) 
“ਤੁਮ ਧਨ ਧਨੀ ਉਦਾਰ ਤਿਆਗੀ ਸ੍ਰਵਨਨ੍‌ ਸੁਨੀਅਤੁ ਸੁਜਸੁ ਤੁਮਾਰ। ” (ਧਨ ਦਾ 
ਮਾਲਕ) 
- ਬਿਲਾ ਕਬ, ੭, ੧:੧ (856) 
(2) ਮਾਲਕ, ਪਤੀ 
“ਮੁੰਧ ਨਿਮਾਨੜੀਆ ਜੀਉ ਬਿਨੁ ਧਨੀ ਪਿਆਰੇ। ? 
- ਗਉ ੧, ਛੰਤ ੧, ੨:੧ (242) 
(3) ਧਨਵਾਨ, ਸ਼ਾਹੂਕਾਰ, ਧਨਾਢ 
“ਜਾ ਕੈ ਗ੍ਰਿਹ ਸਭੁ ਕਿਛੁ ਹੈ ਪੂਰਨੁ ਸੋ ਭੇਟਿਆ ਨਿਰਭੈ ਧਨੀ। ” 
- ਆਸਾ ੫, ੭੮, ੧":੨ (389) 
“ਜਾ ਕਾ ਧਨੀ ਅਗਮ ਗੁਸਾਈ। ” (ਸ਼ਾਹੂਕਾਰ, ਭਾਵ ਦਾਤਾ) 
- ਆਸਾ ੫, ੭੯, ੨੯੧ (390) 





ਵੀ 


- ਮਾਲਾ ੧, ੮, ੪:੪ (1257) 


- ਆਸਾ ਕਬ, ੩੩, ੧:੧ (484) 


“ਸੁਮੁ ਕਰਤੇ ਦਮ ਆਢ ਕਉ ਤੇ ਗਨੀ ਧਨੀਤਾ। ” 
- ਬਿਲਾ ੫, ੩੭, ੩੨ (810) 


“ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ । ” 
- ਜਪੁ ੧, ੨੩੧੩ (5) 
(2) ਪੁਸੰਸਾ/ਸਲਾਹੁਣ/ਵਡਿਆਈ ਯੋਗ 
ਪਰਗਾਸਿ। ”” 
- ਗੂਜ ੪, ਸੋਦ ੪, ੪:੨ (10) 
“ਧਨੁ ਜਨਨੀ ਜਿਨਿ ਜਾਇਆ ਧੰਨੁ ਪਿਤਾ ਪਰਧਾਨੁ । ? 
- ਸਿਰੀ ੩, ੪੯, ੧:੧ (32) 


ਹੋਰ ਰੂਪ: 


ਧਨ = 
ਪਰਗਾਸਿ। ” 
- ਗੂਜ ੪, ਸੋਦ ੪, ੪:੨ (10) 
(3) ਨਾਮ ਧਨ 
“ਵਿਣੁ ਕਾਇਆ ਜਿ ਹੋਰ ਥੈ ਧਨੁ ਖੋਜਦੇ ਸੇ ਮੁੜ ਬੇਤਾਲੇ। ” 
੍‌੍ - ਗਉ ੪, ਵਾਰ ੧੫:੪ (309) 


੧1 


“ਹਰਿ ਕੀਰਤਨੁ ਆਧਾਰੁ ਨਿਹਚਲੁ ਏਹੁ ਧਨ । ”” 
- ਆਸਾ ੫, ੧੧੧, ੨੨ (398) 


੧) 


“ਹੇ ਪਪੀਲਕਾ ਗੁਸਟੇ ਗੋਬਿੰਦ ਸਿਮਰਣ ਤੁਯੰ ਧਨੇ । ”” 
- ਸਸ ੫, ੬੩੪ (1359) 
(ਮਹਾਨਕੋਸ਼ ਅਰਥ “ਧੰਨ? ਹੈ ਕਰਦਾ ਹੈ) 


- ਬਸੰ ੫, ਅਸ ੧, ੫:੧ (1192) 





2340 


“ਸਤਸੰਗਤਿ ਸਤਿਗੁਰ ਧੰਨੁ ਧਨੁ ਧੰਨ ਧੰਨ ਧਨੁੋ ਜਿਤੁ ਮਿਲਿ ਹਰਿ ਬੁਲਗ 


- ਕਾਨ ੪, ਵਾਰ ੧:੪ (1313) 


“ਗੁਰਿ ਪਿਆਰੈ ਹਰਿ ਸੇਵਿਆ ਗੁਰ ਧੰਨੁ ਗੁਰੁ ਧੰਨੋ।  (ਧੰਨਤਾ ਯੌਗ) 

- ਤਿਲੰ ੪, ਅਸ ੨, ੯੧ (725) 
(2) ਧਨ/ਦੌਲਤ ਸਮੇਤ 
“ਜੀਅ ਪ੍ਰਾਨ ਮੇਰਾ ਧਨੋ ਸਾਹਿਬ ਕੀ ਮਨੀਆ। ”? 

- ਆਸਾ ੫. ੧੧੭, ੧":੧ (400) 


““ਖੂਲੈ ਕਪਟ ਧਪਟ ਬੁਝਿ ਤ੍ਰਿਸਨਾ ਜੀਵਉ ਪੇਖਿ ਦਰਸਾਰੀ। ” 
- ਕੇਦਾ ੫, ੫, ੧੨ (1120) 
(“ਮਹਾਨਕੋਸ਼! ਇਸ ਦੇ ਅਰਥ “ਹੁਣਾ, ਹਵਾ ਬੰਦ ਹੋਣ ਤੋ ਹੋਇਆ “ਹੁੰਮ” ਦੇ ਰਿਹਾ 
ਹੈ) 
ਧਾਮਾਂ/ਘਰਾਂ ਵਿਚ (ਨਿਰਣੇ), ਧੜਪਚ, ਰੌਲਾ (ਦਰਪਣ/ਗੁਰੂ ਗ੍ਰੰਥ ਕੋਸ਼) 
“ਉਢੋਸੀਆ ਘਰੇ ਹੀ ਵੁਠੀ ਕੁੜਿਇਂ- ਰੰਨੀ ਧੰਮੀ। ? 
- ਸਲੋ ੧, ੨੯੨ (1412) 


(1) ਟੇਕ, ਆਸਰਾ 
“ਮੈ ਧਰ ਤੇਰੀ ਪਾਰਬ੍ਰਹਮ ਤੇਰੈ ਤਾਣਿ ਰਹਾਉ। ”” 
- ਸਿਰੀ ੫, ੮੨, ੩੨ (46) 


ਹੋਰ ਰੂਪ: 
ਧਰੰ - 
“ਅਧਰੰ ਧਰੰ ਧਾਰਣਹ ਨਿਰਧਨੰ ਧਨ ਨਾਮ ਨਰਹਰਹ । ” (ਆਸਰਾ) 
- ਸਸ ੫. ੨੧੧ (1355) 


(2) ਧਰਤੀ 
“ਤੂੰ ਕਾਇਆ ਮੈ ਰੁਲਦੀ ਦੇਖੀ ਜਿਉ ਧਰ ਉਪਰਿ ਛਾਰੋ। ” 
- ਗਉ ੧, ੧੩, ੧:੩ (154) 
“ਜਿਨਿ ਧਰ ਚਕ੍ਰ ਧਰੇ ਵੀਚਾਰੇ । ” (ਪ੍ਰਿਥਵੀ) 
- ਮਾਰੂ ੧, ਸੋਲਾ ੧੨, ੧:੨ (1032) 
(3) ਮਿਟੀ 
“ਸੋ ਤਨੁ ਧਰ ਸੰਗਿ ਰੂਲਿਆ। ” 
- ਗਉਂ ੫, ੧੩੯”, ੩:੨ (210) 
(4) ਧੁਰਾ 
“ਧਰ ਤੁਟੀ ਗਾਡੋ ਸਿਰ ਭਾਰਿ।” 
੍‌੍ - ਰਾਮ ੧, ੧੧, ੨:੩ (879) 
(5) ਧਰਨਾ, ਟਿਕਾਉਣਾ 





2341 


“ਫੁਨਿ ਮਨ ਬਚ ਕ੍ਰਮ ਜਾਨੁ ਅਨਤ ਦੂਜਾ ਨ ਮਾਨੁ ਨਾਮੁ ਸੋ ਅਪਾਰੁ ਸਾਰੁ ਦੀਨੋ ਗੁਰਿ 
ਰਿਦ ਧਰ।” 

- ਸਵ ੪, ਨਲ ੩:੩ (1399) 
ਹੋਰ ਰੂਪ: 
ਧਰੰ - 
“ਕੰਚਨੁ ਤਨੁ ਹੋਇ ਪਰਸਿ ਪਾਰਸ ਕਉ ਜੋਤਿ ਸਰੂਪੀ ਧ੍ਰਾਨੁ ਧਰੰ। ” (ਰੱਖ ਕੇ, ਧਰ 
ਕੇ, ਟਿਕਾ ਕੇ) 


- ਸਵ ੪, ਗਯੰ ੪:੪ (1402) 


(1) ਧਰੇ, ਰਖੇ ਭਾਵ ਕਰੇ 
“ਸਾਹਿਬੁ ਰੋਸੁ ਧਰਉ ਕਿ ਪਿਆਰੁ । ” 
- ਗਉਂ ਕਬ, ੬੯, ੧":੨ (338) 
(2) ਧਾਰਨ ਕਰਾਂ, ਗੁਹਿਣ ਕਰਾਂ 
“ਪ੍ਰਿਅ ਪ੍ਰੇਮ ਸਹਜਿ ਮਨਿ ਅਨਦੁ ਧਰਉ ਰੀ। ”” 
- ਅਸ ੫. ੭੬, ੧":੧ (389) 
(3) ਮੈਂ ਧਰਾਂ/ਰਖਾਂ 
“ਮਨੁ ਬੁਧਿ ਅਰਪਿ ਧਰਉ ਗੁਰ ਆਗੈ ਗੁਰ ਪਰਸਾਦੀ ਮੈ ਅਕਥੁ ਕਥਈਆ। ”” 
- ਬਿਲਾ ੪, ਅਸ ੩, ੩:੨ (834) 


“ਦੂਜੀ ਬਾਤ ਨ ਧਰਈ ਕਾਨਾ। ” (ਭਾਵ ਸੁਣੀ) 
ਹੋਰ ਰੂਪ: 
ਧਰਈਐ - 
“ਹਰਿ ਪਰਪੰਚੁ ਕੀਆ ਸਭੁ ਕਰਤੈ ਵਿਚਿ ਆਪੇ ਆਪਣੀ ਜੋਤਿ ਧਰਈਐ। ”! (ਧਰੀ 
ਹੈ) 
- ਗੋਂਡ ੪, ੫, ੨:੧ (861) 


“ਕਹੁ ਨਾਨਕ ਤਬ ਹੀ ਮਨ ਛੁਟੀਐ ਜਉ ਸਗਲੇ ਅਉਗਨ ਮੇਟਿ ਧਰਹਾ। ”! (ਭਾਵ 
ਦੇਵਾਂ) 


- ਸਾਰ ੫, ੪, ੪:੨ (1203) 


ਰਖੇ, ਧਰੇ 
“ਅਠਸਠਿ ਤੀਰਥ ਜਹ ਸਾਧ ਪਗ ਧਰਹਿ। ” 
- ਰਾਮ ੫. ੨੫, ੩੧ (890) 
“ਮਨਮੁਖ ਵਾਪਾਰੈ ਸਾਰ ਨ ਜਾਣਨੀ ਬਿਖੁ ਵਿਹਾਝਿਹਿ ਬਿਖੁ ਸੰਗੁਹਹਿ ਬਿਖ ਸਿਉ 
ਧਰਹਿ ਪਿਆਰੁ। ” (ਕਰੇ) 
- ਮਾਰੂ ੩, ਵਾਰ ੧੬ਸ, ੩, ੧:੧ (1091) 


(1) ਰਖੋ, ਧਰੋ, ਅਰਪਨ ਕਰੋ 
“ਮਨੁ ਤਨੁ ਅਪਨਾ ਆਗੈ ਧਰਹੁ । ? 





2342 


- ਗਉਂ ੫, ੧੨੬, ੧:੨ (191) 
(2) ਕਰੋ 
“ਸਤ ਸੰਤੋਖ ਕਾ ਧਰਹੁ ਧਿਆਨੁ । ? 


(3) ਟਿਕਾਓ 
“ਬਚਨ ਗੁਰ ਰਿਦਿ ਧਰਹੁ ਪੰਚ ਭੂ ਬਸਿ ਕਰਹੁ ਜਨਮੁ ਕੁਲ ਉਧਰਹੁ ਦ੍ਰਾਰਿ ਹਰਿ 
ਮਾਨੀਅਹੁ । 


- ਗਉ ਕਬ, ਥਿਤੀ ੧੫:੩ (344) 


- ਸਵ ੪, ੧੩:੪ (1400) 


“ਓਹਿ ਘਰਿ ਘਰਿ ਫਿਰਹਿ ਕੁਸੁਧ ਮਨਿ ਜਿਉ ਧਰਕਟ ਨਾਰੀ। ”” 
- ਸੋਰ ੪, ਵਾਰ ੨੩:੩ (651) 


ਹੋਰ ਰੂਪ: 


ਧਰਕਟੀ - 
ਹਰ ਮੋਹੁ ਧਰਕਟੀ ਨਾਰਿ। ”” 


- ਬਿਲਾ ੧, ੩, ੨੯੧ (796) 


-<-- ਧਰਤੀ ਉਪਰ ਵਿਚਰਨ ਵਾਲੇ ਬਿਹੰਗਮ ਲੋਕ, ਜੋ ਇਕ ਥਾਂ ਟਿੱਕ ਕੇ ਨਹੀਂ ਰਹਿੰਦਾ 
“ਜੋਗ ਧਿਆਨ ਭੇਖ ਗਿਆਨ ਫਿਰਤ ਫਿਰਤ ਧਰਤ ਧਰਤ ਧਰਚਰੀ। ? 
- ਕਾਨ ੫, ੫੦, ੧":੨ (1308) 


“ਤੁਧੁ ਥਾਪੇ ਚਾਰੇ ਜੁਗ ਤੂ ਕਰਤਾ ਸਗਲ ਧਰਣ । ”” 
- ਮਾਰੂ ੫, ਵਾਰ ੨:੫ (1095) 


“ਰਖਿ ਰਖਿ ਪੈਰ ਧਰੇ ਪਉ ਧਰਣਾ। ” 
- ਮਾਰੂ ੧, ਸੋਲਾ ੫, ੧੫:੧ (1023) 

“ਕਲਾ ਉਪਾਇ ਧਰੀ ਜਿਨਿ ਧਰਣਾ। ” 
- ਮਾਰੂ ੫, ਸੋਲਾ ੧, ੧:੧ (1071) 


“ਜਿਨਿ ਧਾਰੇ ਬਹੁ ਧਰਣਿ ਅਗਾਸ। ” 
- ਗਉ ੫, ੯੫, ੨:੧ (184) 
“ਭਾਣੈ ਨਰਕਿ ਸੁਰਗਿ ਅਉਤਾਰੇ ਭਾਣੈ ਧਰਣਿ ਪਰੇਇ। ” (ਧਰਤੀ ਤੇ) 
- ਰਾਮ ੫, ਵਾਰ ੧੨ਸ, ੫, ੨:੭ (963) 
ਧਰਣੀਧਰ --- ਧਰਤੀ ਦਾ ਆਸਰਾ/ਟੇਕ ਭਾਵ ਕਰਤਾ/ਸਿਰਜਣਹਾਰ 
“ਜਨਮ ਮਰਣ ਨਿਵਾਰਿ ਧਰਣੀਧਰ ਪਤਿ ਰਾਖੁ ਪਰਮਾਨੰਦ । ” 
- ਗੂਜ ੫, ਅਸ ੨, ੨:੨ (508) 
“ਦੁਇ ਪਗ ਧਰਮੁ ਧਰੇ ਧਰਣੀਧਰ ਗੁਰਮੁਖਿ ਸਾਚੁ ਤਿਥਾਈ ਹੇ। ” (ਧਰਤੀ ਨੂੰ 
ਧਾਰਨ ਵਾਲੇ) 





2343 


- ਮਾਰੂ ੧, ਸੋਲਾ ੪, ੮:੩ (1024) 


ਹੋਰ ਰੂਪ: 
ਧਰਣੀਧਰਾ - 
“ਹਉ ਨਾਮੁ ਹਰਿ ਦਾ ਸਦਾ ਜਾਚਉ ਦੇਹੁ ਪ੍ਰਭ ਧਰਣੀਧਰਾ। ” (ਧਰਤੀ ਨੂੰ ਕਾਇਮ 
ਕਰਨ ਵਾਲੇ ਹਰੀ) 

- ਧੰਨਾ ੧, ਛੰਤ ੧, ੧:੪ (687) 
ਧਰਣੀਧਰੁ - 
“ਹਮਾਰਾ ਧਨੁ ਮਾਧਉ ਗੋਬਿੰਦੁ ਧਰਣੀਧਰੁ ਇਹੈ ਸਾਰ ਧਨੁ ਕਹੀਐ। ” 

- ਗਉਂ ਕਬ, ੫੮, ੧":੧ (336) 


“ਪੇਖਿ ਦਰਸਨੁ ਨਾਨਕੁ ਜੀਵਿਆ ਮਨ ਅੰਦਰਿ ਧਰਣੇ। ” 
- ਗਉ ੫. ਵਾਰ ੯:੫ (320) 


(1) ਧਰਦਾ ਹੈ ਭਾਵ ਕਰਦਾ ਹੈ 
“ਧਰਤ ਧੋਹ ਅਨਿਕ ਛਲ ਜਾਨੈ । ”” 
- ਰਾਮ ੫, ੫੨, ੩੯੧ (899) 

“ਕੋਟਿ ਧਿਆਨੀ ਧਰਤ ਧਿਆਨੁ। ? (ਧਰਦੇ ਹਨ) 

- ਭੈਰ ੫, ਅਸ ੨, ੭੧੨ (1156) 
(2) ਧਰਤੀ 
“ਜੋਗ ਧਿਆਨ ਭੇਖ ਗਿਆਨ ਫਿਰਤ ਫਿਰਤ ਧਰਤ ਧਰਤ ਧਰਚਰੀ । ” 

- ਕਾਨ ੫, ੫੦, ੧":੨ (1308) 


(1) ਰਖਦਾ 
“ਜੀਅ ਸੰਗ ਪੁ੍ਭੁ ਅਪੁਨਾ ਧਰਤਾ।”” 
- ਆਸਾਂ ੫, ੫੪, ੨੧੨ (384) 
“ਭਗਤੁ ਤੇਰਾ ਸੋਈ ਤੁਧੁ ਭਾਵੈ ਜਿਸ ਨੋ ਤੁ ਰੰਗੁ ਧਰਤਾ। ? (ਧਰਦਾ ਹੈ) 
੍‌ - ਬਸੰ ੫, ੨੦, ੨:੨ (1186) 
(2) ਧਾਰਨ ਵਾਲਾ 
“ਤੁ ਆਪਿ ਕਰਤਾ ਸਭ ਸ੍ਰਿਸਟਿ ਧਰਤਾ। ਸਭ ਮਹਿ ਰਹਿਆ ਸਮਾਇ। ” 
ਹੁ - ਆਸਾ ੫, ੫੪, ੨੨ (406) 


- ਜਪੁ ੧, ੮੧੨ (2) 


- ਜਪੁ ੧, ੧੬:੧੧ (3) 





2344 


“ਸਭੇ ਰੁਤੀ ਮਾਹ ਸਭਿ ਸਭਿ ਧਰਤੱ=ੀ ਸਭਿ ਭਾਰ। ”” 
- ਸਾਰ ੪, ਵਾਰ ੧੧ਸ, ੧, ੧੨ (1241) 


- ਗਉਂ ੫, ੮੬, ੩:੪ (181) 


“ਸਭੇ ਧਿਰਾਂ ਨਿਖੁਟੀਅਸੁ ਹਿਰਿ ਲਈਅਸੁ ਧਰਤੇ । ” 
- ਗਉ ੪, ਵਾਰ ੩੨:੬ (317) 


- ਭੈਰ ਕਬ, ੧੩, ੫:੨ (1160) 


ਧਾਰਨ ਵਾਲਾ ਭਾਵ ਪੈਦਾ ਕਰਨ/ਪਾਲਨ ਵਾਲਾ 
“ਹਰਨ ਧਰਨ ਪੁਨ ਪੁਨਹ ਕਰਨ। ”” 
- ਰਾਮ ੫, ੫੯, ੧੧ (901) 


- ਗਉ ੫. ਸੁਖ ੧, ੮:੫ (263) 
(2) ਧਰਣਾ, ਰਖਨਾ, ਧਾਰਨ ਕਰਨਾ, ਟਿਕਾਉਣਾ 


“ਸੋ ਧਿਆਨੁ ਧਰਹੁ ਜਿ ਬਹੁਰਿ ਨ ਧਰਨਾ। ” 


- ਗਉ ਕਬ, ੧੮, ੨:੩ (327) 
“ਤੁਮਰੀ ਆਸ ਭਰੋਸਾ ਤੁਮ੍ਰਾ ਤੁਮਰਾ ਨਾਮੁ ਰਿਦੈ ਲੈ ਧਰਨਾ। ” (ਟਿਕਾਉਣਾ) 
- ਕਾਨ ੫. ੯, ੧੧ (1299) 


“ਧਰਨਿ ਮਾਹਿ ਆਕਾਸ ਪਇਆਲ। ” 
- ਗਉ ੫. ਸੁਖ ੨੩, ੨:੩ (299) 
“ਧਰਨਿ ਪੜੈ ਤਿਸੁ ਲਗੈ ਨ ਕਾਲਾ। ” (ਧਰਤੀ ਤੇ ਪਏ ਨੂੰ ਭਾਵ ਨਮਰ ਨੂੰ) 
- ਆਸਾ ੫, ੧੩, ੩੨ (374) 
(2) ਧਰਦੇ/ਕਰਦੇ ਹਨ 
“ਹਰਿ ਸਿਉ ਚਿਤੁ ਨ ਲਾਇਨੀ ਵਾਦੀ ਧਰਨਿ ਪਿਆਰੁ। ? 
- ਮਾਰੂ ੩, ਵਾਰ ੧੬ਸ, ੩, ੧:੩ (1096) 


“ਤੀਰਥਿ ਨਾਇ ਅਰੁ ਧਰਨੀ ਭੂਮਤਾ ਆਗੈ ਠਉਰ ਨ ਪਾਵੈ । ” 
- ਗਉਂ ੫, ੧੬੪”, ੨:੧ (216) 
--- ਧਰਤੀ ਦਾ ਆਸਰਾ ਭਾਵ ਪ੍ਰਭੂ 
“ਪਾਰੁ ਨ ਪਾਂਵੈ ਕੋ ਧਰਨੀਧਰ ਮੰਤ । ”” 
- ਭੈਰ ਕਬ, ਅਸ ੧, ੩:੪ (1162) 





2345 


(1) ਧਾਰਮਿਕ ਜਾਂ ਨੈਤਿਕ ਗੁਣ, ਭਲਾਈ, ਨੇਕੀ ਚੰਗੇ ਕਰਮ, ਪੁੰਨ ਕਰਮ 
“ਮੰਨੈ ਧਰਮ ਸੇਤੀ ਸਨਬੰਧੁ। ”? 
- ਜਪੁ ੧, ੧੪੦੩ (3) 
“ਸਾਧ ਰੇਣ ਮਜਨ ਸਭਿ ਧਰਮ। ” (ਸ਼ੁਭ ਕਰਮ) 
- ਗਉਂ ੫, ੯੧, ੩:੨ (183) 
“ਸਭਿ ਅਰਥਾ ਸਭਿ ਧਰਮ ਮਿਲੇ ਮਨਿ ਚਿੰਦਿਆ ਸੋ ਫਲੁ ਪਾਇਆ ਰਾਮ। ”” 
- ਆਸਾ ੪, ਛੰਤ ੯, ੬:੨ (443) 
(2) ਧਰਮੀ 
“ਜੋ ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ ਪਾਪਿ ਕਮਾਣੈ ਪਾਪੀ ਜਾਣੀਐ। ”” 
- ਮਾਝ ੧, ਵਾਰ ੨ਸ, ੨, ੨:੪ (138) 
(3) ਮਜੂਬ, ਦੀਨ 
“ਸਾਧ ਕੈ ਸੰਗ ਦ੍ਰਿੜੈ ਸਭਿ ਧਰਮ। ”” 
- ਗਉਂ ੫. ਸੁਖ ੭, ੪:੭ (271) 
“ਸੰਤ ਕਾ ਮਾਰਗੁ ਧਰਮ ਕੀ ਪਉੜੀ ਕੋ ਵਡਭਾਗੀ ਪਾਏ । ” 
- ਸੋਰ ੫, ੫੩, ੨੧੧ (622) 
“ਸਗਲ ਧਰਮ ਮਹਿ ਊਤਮ ਧਰਮ। ” 
- ਬਸੰ ੫, ੯, ੩੧ (1182) 
(4) ਨਿਯਮ, ਨਿਆਂ 
“ਸਤਿਗੁਰੁ ਧਰਤੀ ਧਰਮ ਹੈ ਤਿਸੁ ਵਿਚਿ ਜੇਹਾ ਕੋ ਬੀਜੇ ਤੇਹਾ ਫਲੁ ਪਾਏ । ? 
- ਗਉ ੪, ਵਾਰ ੭ਸ, ੪, ੧:੧ (302) 
“ਸਾਚ ਧਰਮ ਕੀ ਕਰਿ ਦੀਨੀ ਵਾਰਿ। ” (ਨਿਆਂ) 
- ਆਸਾ ੫. ਅਸ ੧, ੨੯੧ (430) 
(5) ਕਰਮ (ਭਾਵ) 
“ਬਹੁ ਬਿਧਿ ਧਰਮ ਨਿਰੁਪੀਐ ਕਰਤਾ ਦੀਸੈ ਸਭ ਲੋਇ। ” 
੍‌ - ਗਉ ਰਵਿ, ਅਸ ੧, ੨:੧ (346) 


ਹੋਰ ਰੂਪ: 
ਧਰਮੰ - 
“ਨਹ ਬਿਲੰਬ ਧਰਮੰ ਬਿਲੰਬ ਪਾਪੰ। ” (ਧਰਮ ਦੇ ਕਰਮ) 
- ਸਸ ੫, ੧੦੧ (1354) 


(6) ਧਰਮ ਰਾਜ 
“ਗਾਵਨਿ ਤੁਧਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮ ਦੁਆਰੇ । ” 

- ਆਸਾ ੧, ਸੋਦ ੧, ੧:੪ (347) 
“ਲੇਖਾ ਧਰਮ ਭਇਆ ਤਿਲ ਪੀੜੇ ਘਾਣੀ ਰਾਮ। ” (ਧਰਮ ਰਾਜ ਦਾ) 

- ਬਿਹਾ ੫, ਛੰਤ ੭, ੨੨ (546) 


- ਸਸ ੫, ੩੪ (1354) 
(7) ਵਰਨਾਸ਼੍ਮ ਦੇ ਨੀਯਤ ਕੀਤੇ ਫਰਜ਼, ਕਰਮ 





2346 


“ਕਰਮ ਧਰਮ ਸਚੁ ਸਾਚਾ ਨਾਉ। ” 
- ਆਸਾ ੧, ੧੪, ੨੧ (353) 
“ਸਰਬ ਧਰਮ ਮਾਨੋ ਤਿਹ ਕੀਏ ਜਿਹ ਪਰ੍ਭ ਕੀਰਤਿ ਗਾਈ। ” 
- ਰਾਮ ੯, ੨, ੨੧੨ (902) 
(8) ਅਕੀਦਾ, ਵਿਸ਼ਵਾਸ਼ 
“ਰਖੁ ਧਰਮ ਭਰਮ ਬਿਦਾਰਿ ਮਨ ਤੇ ਉਧਰੁ ਹਰਿ ਨਿਰੰਕਾਰ । ”” 


ਗੁਜ ੫, ਅਸ ੨, ੫੧੨ (508) 
(9) ਸ਼ਾਸ਼ਤਰਾਂ ਅਨੁਸਾਰ ਜੀਵਨ ਵਿਚ ਪ੍ਰਾਪਤੀ ਦੇ ਮੰਨੇ ਗਏ ਚਾਰ ਪਦਾਰਥਾਂ ਵਿਚੋਂ 
ਇਕ! ਇਹ ਚਾਰ ਪਦਾਰਥ ਹਨ: ਧਰਮ, ਅਰਥ, ਕਾਮ ਤੇ ਮੋਖ ਇਥੇ ਧਰਮ ਤੋ” 
ਭਾਵ ਹੈ ਆਪਣੇ ਨਿਯਮਾਂ ਵਿਚ ਪੱਕਾ ਹੋਣਾ 
“ਧਰਮ ਅਰਥ ਕਾਮ ਸਭਿ ਪੁਰਨ ਮਨਿ ਚਿੰਦੀ ਇਛ ਪੁਜਾਏ । ? 
੍‌੍ - ਸੂਹੀ ੫, ਛੰਤ ੧੧, ੪:੪ (785) 


“ਅਰਥ ਧਰਮ ਕਾਮ ਮੋਖ ਕਾ ਦਾਤਾ। ” 
- ਬਿਲਾ ੫, ੧੭, ੩੧ (806) 
(10) ਧਾਰਮਕ, ਧਰਮ ਵਲੋ ਨਿਰਧਾਰਤ ਕੀਤੇ ਹੋਏ 
“ਬੰਧਨ ਕਰਮ ਧਰਮ ਹਉ ਕਰਤਾ। ” 
- ਭੈਰ ੫, ੪੧, ੨੨ (1147) 
ਧਰਮ ਕਮਾਉਣ ਦੀ ਥਾਂ 
“ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ। ”” 
- ਜਪੁ ੧, ੩੪੧੩ (7) 
ਧਰਮ ਕਮਾਉਣ/ਧਰਮੀਆਂ ਦੇ ਠਹਿਰਨ ਦਾ ਸਥਾਨ 
“ਮੋਹਨ ਤੇਰੇ ਸੋਹਨਿ ਦੁਆਰ ਜੀਉ ਸੰਤ ਧਰਮ ਸਾਲਾ। ” 
- ਗਉ ੫. ਛੰਤ ੨, ੧:੨ (248) 
ਧਰਮ ਸਥਾਨ ਉਤੇ ਠਹਿਰਨ ਵਾਲਾ 
“ਮੋਹਿ ਨਿਰਗੁਣ ਦਿਚੈ ਥਾਉ ਸੰਤ ਧਰਮ ਸਾਲੀਐ। ” 
- ਗੂਜ ੫, ਵਾਰ ੩:੮ (518) 
ਮਨੁੱਖੀ ਆਤਮ ਵਿਕਾਸ ਦੇ ਪੰਜ ਖੰਡ ਵਿਚੋ ਪਹਿਲਾ ਖੰਡ/ਅਵਸਥਾ 
“ਧਰਮ ਖੰਡ ਕਾ ਏਹੋ ਧਰਮੁ । ? 
- ਜਪੁ ੧, ੩੫੦੧ (7) 
ਸਚਾ ਨਿਆਂ, ਧਰਮ ਦਾ ਨਿਆਂ 
“ਸਚਿਆਰਾ ਦੇਇ ਵਡਿਆਈ ਹਰਿ ਧਰਮ ਨਿਆਉ ਕੀਓਇ। ”” 
- ਸਿਰੀ ੪, ਵਾਰ ੧੬:੩ (89) 
ਸਚਾ ਨਿਆਂ, ਧਰਮ ਦਾ ਇਨਸਾਫ 
“ਹਰਿ ਕਾ ਏਕੁ ਅਚੰ ਭਉ ਦੇਖਿਆ ਮੇਰੇ ਲਾਲ ਜੀਉ ਜੋ ਕਰੇ ਸੁ ਧਰਮ ਨਿਆਏ 
ਰਾਮ। ” 
- ਬਿਹਾ ੫, ਛੰਤ ੧, ੧:੧ (541) 





2347 


ਧਰਮਰਾਓ --- ਧਰਮਰਾਜ 
“ਆਆਜੁ ਮੇਰੈ ਮਨਿ ਪਰਗਟੁ ਭਇਆ ਹੈ ਪੇਖੀਅਲੇ ਧਰਮ ਰਾਓ। ” 
- ਸਿਰੀ ਤ੍ਰਿਲੋ, ੨, ੪:੧ (92) 
ਧਰਮ ਰਾਇ -- ਧਰਮਰਾਜ, ਨਿਆਇਕਾਰੀ ਰਾਜਾ 
“ਧਰਮ ਰਾਇ ਨੋ ਹੁਕਮੁ ਹੈ ਬਹਿ ਸਚਾ ਧਰਮੁ ਬੀਚਾਰਿ। ” 
- ਸਿਰੀ ੩, ੬੩, ੨੧ (38) 
“ਜਿਸੁ ਨਰ ਕੀ ਦੁਬਿਧਾ ਨ ਜਾਇ ਧਰਮ ਰਾਇ ਤਿਸੁ ਦੇਇ ਸਜਾਇ। ” (ਨਿਆਂਕਾਰੀ 
ਰਾਜਾ) 
- ਗੂਜ ੩, ੬, ੩:੨ (491) 
ਧਰਮ ਰਾਜ 
“ਫਲ ਬਪੁਰੀ ਇਹ ਕਉਲਾ ਡਰਪੈ ਅਤਿ ਡਰਪੈ ਧਰਮ ਰਾਇਆ। ” 
- ਮਾਰੂ ੫, ੧, ੩੪੨ (999) 


“ਧਰਮ ਰਾਜਾ ਬਿਸਮਾਦੁ ਹੋਆ ਸਭ ਪਈ ਪੈਰੀ ਆਇ। ” 
- ਆਸਾ ੫, ੧੪੦, ੨੧੨ (406) 


“ਜੋ ਤੁਧੁ ਭਾਂਵੈ ਸੋ ਸਚੁ ਧਰਮਾ। ” (ਜੀਵਨ ਮਰਯਾਦਾ) 
- ਗਉ ੫, ੮੩, ੩:੨ (180) 


“ਥਿਤਿ ਪਾਈ ਆਨਦੁ ਭਇਆ ਗੁਰਿ ਕੀਨੇ ਧਰਮਾ। ” (ਨੇਮ ਨਿਭਾਇਆ ਹੈ) 
- ਬਿਲਾ ੫, ੫੫, ੧੨ (814) 


(2) ਧਰਮਾ, ਨੇਮ ਨਿਭਾਉਣ ਵਾਲਾ 
“ਇਹੁ ਮਨੁ ਕਰਮਾ ਇਹੁ ਮਨੁ ਧਰਮਾ। ” 
- ਆਸਾ ੧, ਅਸ ੮, ੩੯੧ (415) 
(3) ਕਰਮ 
“ਨਾਮੁ ਦ੍ਰਿੜਾਂਵੈ ਨਾਮੁ ਜਪਾਂਵੈ ਤਾ ਕਾ ਜੁਗ ਮਹਿ ਧਰਮਾ। ” 
- ਧਨਾ ੫, ੩੭, ੧:੨ (680) 
“ਸਾਗਰ ਤੇ ਕੰਢੈ ਚੜੇ ਗੁਰਿ ਕੀਨੇ ਧਰਮਾ। ” (ਪੁੰਨ ਕਰਮ, ਪਰਉਪਕਾਰ) 
- ਮਾਰੂ ੫, ੧੪, ੩:੨ (1002) 
ਧਰਮਾਈ ---- ਮਾਇਆਧਾਰੀ 
“ਰੰਗ ਪਰੰਗ ਕਤੀਫਿਆ ਪਹਿਰਹਿ ਧਰ ਮਾਈ। ” 
- ਸਾਰ ੪, ਵਾਰ ੨੪੨੨ (1247) 


ਧਰਮਾਤਾ ---- ਧਰਮ ਵਿਚ ਮਸਤ 
““ਗਿਰਸਤੀ ਗਿਰਸਤਿ ਧਰਮਾਤਾ। ” 
- ਸਿਰੀ ੫, ਅਸ ੨੭, ੪੧੨ (71) 
ਧਰਮਾਪੁਰਿ -- ਧਰਮ ਦੀ ਪੁਰੀ ਭਾਵ ਸਤਿਸੰਗ 
“ਧੰਧੈ ਧਰਮੁ ਧਰ ਧਰਮਾ ਪੁਰਿ ਗੁਣਕਾਰੀ ਮਨੁ ਧੀਰਾ। ” 





2348 


- ਰਾਮ ੧, ਓਅੰ ੩:੧ (930) 


(1) ਧਰਮ#ਕਰਮ ਨਾਲ/ਦੁਆਰਾ 
“ਕਾਹੂ ਜੁਗਤਿ ਕਿਤੈ ਨ ਪਾਈਐ ਧਰਮਿ। ” 
- ਗਉ ੫. ਸੁਖ ੯, ੫:੯ (274) 
(2) ਸਚਾ 
“ਵੈਰੁ ਕਰਨਿ ਨਿਰਵੈਰ ਨਾਲਿ ਧਰਮਿ ਨਿਆਇ ਪਚੰਦੇ । ? 
- ਗਉ ੩, ਵਾਰ ੩੧:੮ (317) 
(3) ਧਰਮੀਆਂ ਵਿਚ 
“ਓਇ ਧਰਮਿ ਰਲਾਏ ਨਾ ਰਲਨਿ੍‌ ਓਨਾ ਅੰਦਰਿ ਕੂੜੁ ਸੁਆਉ। ” 
- ਗੂਜ ੩, ਵਾਰ ਦਸ, ੩, ੨:੪ (511) 
(4) ਧਰਮ ਦੇ 
“ਦੁਆਪੁਰਿ ਧਰਮਿ ਦੁਇ ਪੈਰ ਰਖਾਏ। ? 
- ਰਾਮ ੩, ੧, ੩:੩ (880) 


- ਸਿਰੀ ੪, ਵਾਰ ੧੬:੫ (89) 


“ਜੈਕਾਰੁ ਕੀਓ ਧਰਮੀਆ ਕਾ ਪਾਪੀ ਕਉ ਡੰਡੁ ਦੀਓਇ। ” 
- ਸਿਰੀ ੪, ਵਾਰ ੧੬:੫ (89) 


- ਜਪੁ ੧, ੧੬੭ (3) 
“ਅਮੁਲੁ ਧਰਮੁ ਅਮੁਲੁ ਦੀਬਾਣੁ । ” (ਕਾਨੂੰਨ, ਨਿਯਮ) 
- ਜਪੁ ੧, ੨੬੧੫ (5) 
“ਧਰਮ ਖੰਡ ਕਾ ਏਹੋ ਧਰਮੁ । ” (ਨੇਮ) 
- ਜਪੁ ੧, ੩੫੯੧ (7) 
“ਜਿਹ ਪ੍ਰਸਾਦਿ ਤੇਰੋ ਰਹਤਾ ਧਰਮੁ । ” (ਪ੍ਰਤਿਗਿਆ, ਨੇਮ) 
- ਗਉ ੫. ਸੁਖ ੬, ੨:੭ (270) 
“ਖਤ੍ੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ। ” (ਸੰਜਮ, ਨੇਮ) 
- ਧਨਾ ੧, ੮, ੩:੧ (663) 
(2) ਧਰਮ ਰਾਜ, ਵੇਖੋ “ਧਰਮ? (6) 
“ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ । ? 
- ਜਪੁ ੧, ੨੭੧੪ (6) 


“ਜੈ ਜੈ ਧਰਮੁ ਕਰੇ ਦੂਤ ਭਏ ਪਲਾਇਣ । ” 


- ਅਸ ੫, ਛੰਤ ੧੨, ੩:੨ (460) 
(3) ਕਰਮ, ਵੇਖੋ “ਧਰਮ?” (5) 
“ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ ਲਿਖਿ ਲਿਖਿ ਧਰਮੁ ਵੀਚਾਰੇ । ” 
- ਜਪੁ ੧, ੨੭੪੫ (6) 





2349 


(4) ਪੁੰਨ ਕਰਮ, ਭਲਾਈ, ਨੇਕੀ ਵੋਖੋ “ਧਰਮ? (1) 
“ਜਪੁ ਤਪੁ ਸੰਜਮੁ ਧਰਮੁ ਨ ਕਮਾਇਆ। 
- ਅਸਾਂ ੫. ਸੋਪੁ ੪, ੨੧ (12) 
“ਓਨੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ। ”? 
- ਆਸਾ ੧, ਵਾਰ ੭:੨ (467) 
(5) ਮਜ਼ਬ, ਦੀਨ, ਵੇਖੋ “ਧਰਮ? (3) 
“ਅਪਣਾ ਧਰਮੁ ਗਵਾਵਹਿ ਬੂਝਹਿ ਨਾਹੀ ਅਨਦਿਨੁ ਦੁਖਿ ਵਿਹਾਣੀ । ” 
- ਸਿਰੀ ੩, ੪੫, ੧੨ (31) 
“ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ। ”? 
- ਮਾਝ ੧, ਵਾਰ ੧੬ਸ, ੧, ੧:੧ (145) 
(6) ਨਿਆਂ, ਵੇਖੋ “ਧਰਮ? (4) 
“ਧਰਮ ਰਾਇ ਨੋ ਹੁਕਮੁ ਹੈ ਬਹਿ ਸਚਾ ਧਰਮੁ ਬੀਚਾਰਿ। ” 
- ਸਿਰੀ ੩, ੬੩, ੨੧ (38) 
“ਸਦਾ ਧਰਮੁ ਜਾ ਕੈ ਦੀਬਾਣਿ। ” (ਨਿਆਂ) 
- ਮਾਲੀ ੫, ੫, ੩੧ (987) 
(7) ਫਰਜ਼, ਕਰਤਬ 
“ਇਸੁ ਜੁਗ ਕਾ ਧਰਮੁ ਪੜਹੁ ਤੁਮ ਭਾਈ । ”” 
- ਗਉਂ ੩, ਅਸ ੩. ੧:੧ (230) 


(8) ਧਰਮ ਵਾਲੀ (ਗੱਲ) 
“ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ। ” 


- ਆਸਾ ਫਰ, ੨. ੩੧ (488) 
(9) ਸ਼ਾਸ਼ਤਰਾਂ ਵਿਚ ਜੀਵਨ ਵਿਚ ਪ੍ਰਾਪਤੀ ਲਈ ਦਸੇ ਗਏ ਚਾਰ ਪਦਾਰਥਾਂ ਵਿਚੋ” 
ਇਕ, ਵੇਖੋ “ਧਰਮੁ ` (9) (ਭਾਵ ਆਪਣੇ ਕੰਮਾਂ ਵਿਚ ਦ੍ਰਿੜ ਹੋਣਾ) 
“ਧਰਮੁ ਅਰਥੁ ਸਭੁ ਹਿਰਿ ਲੇ ਜਾਵਹਿ ਮਨਮੁਖ ਅੰਧੁਲੇ ਖਬਰਿ ਨ ਪਈਆ। ”? 
- ਬਿਲਾ ੪, ਅਸ ੧, ੨:੨ (833) 
(10) ਪੁੰਨ, ਫਲ 
“ਤਿਸ ਦੈ ਦਿਤੈ ਨਾਨਕਾ ਤੇਹੋ ਜੇਹਾ ਧਰਮੁ । ” 
- ਰਾਮ ੩, ਵਾਰ ੬ਸ, ੩, ੧੨ (949) 


- ਗੂਜ ੫, ਵਾਰ ੨:੭ (518) 


- ਮਾਝ ੧, ਵਾਰ ੧੩ ਸ, ੧, ੨੨ (143) 


- ਜੈਤ ੩, ੬, ੧":੧ (701) 


“ਮਾਲ ਮਿਲਖ ਭੰਡਾਰ ਨਾਮੁ ਅਨੰਤ ਧਰਾ । ? 





2350 


- ਰਾਮ ੫, ਛੰਤ ੨, ੨੨ (925) 
(4) ਆਸਰਾ, ਟੇਕ 
“ਸੋ ਮੁਲਾ ਮਲਊਨ ਨਿਵਾਰੈ ਸੋ ਦਰਵੇਸੁ ਜਿਸ ਸਿਫਤਿ ਧਰਾ। ” 
- ਮਾਰੂ ੫, ਸੋਲਾ ੧੨, ੬:੩ (1084) 


“ਅਰਥ ਸਰੀਰੁ ਕਟਾਈਐ ਸਿਰਿ ਕਰਵਤੁ ਧਰਾਇ। ”? 
- ਸਿਰੀ ੧, ਅਸ ੧੪, ੩:੧ (62) 
ਹੋਰ ਰੂਪ: 
ਧਰਾਇਓ - 
“ਅਣਹੋਦਾ ਨਾਉ ਧਰਾਇਓ ਪਾਧਾ ਅਵਰਾ ਕਾ ਭਾਰੁ ਤੁਧ ਲਇਆ। ”” 
(ਰਖਵਾਇਆ) 
- ਅਸਾਂ ੩, ਪਟੀ ੩:੨ (434) 
ਧਰਾਇਆ --- ਧਰਵਾਸ ਦਿਤਾ 
“ਦੇਹਿ ਛਿਜੰਦੜੀ ਊਣ ਮਝੂਣਾ ਗੁਰਿ ਸਜਣਿ ਜੀਉ ਧਰਾਇਆ। ” 
- ਰਾਮ ੫. ਵਾਰ ੧੬ਸ, ੫, ੨੧ (964) 


- ਮਾਰੂ ੫, ਸੋਲਾ ੧੧, ੩:੨ (1082) 


- ਭੈਰ ੪, ੧, ੪:੧ (1134) 


“ਸਭੁ ਦਿਨਸੁ ਚੈਣਿ ਦੇਖਉ ਗੁਰੁ ਅਪੁਨਾ ਵਿਚਿ ਅਖੀ ਗੁਰ ਪੈਰ ਧਰਾਈ। ” 
- ਸੂਹੀ ੪, ਅਸ ੧, ੨੮:੧ (758) 
(2) ਰਖਾਈ 
“ਅਬਿਚਲ ਨੀਵ ਧਰਾਈ ਸਤਿਗੁਰਿ ਕਬਹੂ ਡੋਲਤ ਨਾਹੀ । ” 
- ਸਾਰ ੫, ੧੧੫, ੨੨੧ (1226) 


ਹੋਰ ਰੂਪ: 
ਧਰਾਈਐ - 
“ਮੋਟਾ ਨਾਉ ਧਰਾਈਐ ਗਲਿ ਅਉਗਣ ਭਾਰਾ। ” (ਰਖਾਈਐ) 
- ਮਾਰੂ ੧, ਅਸ ੧, ੭:੨ (1009) 


ਧਰਾਏ - 
“ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ । ” (ਰਖਾਏ) 

- ਆਸਾ ੧, ੩੯, ੩੧ (360) 
“ਮਨ ਕਾਮਨਾ ਤੀਰਥ ਜਾਇ ਬਸਿਓ ਸਿਰਿ ਕਰਵਤ ਧਰਾਏ । ”” 

- ਸੋਰ ੫, ਅਸ ੩, ੩:੧ (642) 





ਵਹੀ 


(1) ਧਰ ਕੇ, ਰੱਖ ਕੇ 
“ਸਤਿਗੁਰਿ ਪੁਰਖਿ ਵਿਖਾਲਿਆ ਮਸਤਕਿ ਧਰਿ ਕੈ ਹਥੁ ਜੀਉ। ” 
- ਸਿਰੀ ੫, ਅਸ ੨੯, ੯੩ (73) 
“ਮੋਰ ਮੋਰ ਕਰਿ ਅਧਿਕ ਲਾਡੁ ਧਰਿ ਪੇਖਤ ਹੀ ਜਮਰਾਉ ਹਸੈ। ” (ਰੱਖ ਭਾਵ 
ਕਰਕੇ) 
- ਸਿਰੀ ਕਬ, ੧, ੧:੨ (92) 
(2) ਧਾਰਨ ਕਰਨ ਵਾਲਾ, ਧਾਰੀ 
“ਕਾਹੂ ਹੋ ਡੇਡ ਧਰਿ ਹੋ। ” (ਡੰਡਾ ਧਾਰੀ) 
- ਗਉ ੫. ੧੫੫”, ੧:੨ (213) 
(3) ਪਾਸੇ 
“ਤੁਧਨੋ ਛੋਡਿ ਜਾਈਐ ਪ੍ਰਭ ਕੈ ਧਰਿ।” 
- ਅਸ ੫. ੫. ੩੯੧ (371) 
(4) ਧਰਤੀ 
“ਬਾਝੁ ਕਲਾ ਧਰਿ ਗਗਨ ਧਰੀਆ। ” 
- ਬਸੰ ੧, ਅਸ ੩, ੨:੪ (1188) 


(5) ਧਾਰ ਕੇ, ਗੁਹਿਣ ਕਰ 
““ਹਣਵੰਤੁ ਜਾਗੈ ਧਰਿ ਲੰਕੂਰੁ । ” 


- ਬਸੰ ਕਬ, ੨, ੨੨ (1193) 
(6) ਧਾਰ ਕੇ, ਬਣਾ ਕੇ 
“ਦੇਖਾ ਦੇਖੀ ਸ੍ਹਾਂਗੁ ਧਰਿ ਭੂਲੇ ਭਟਕਾ ਖਾਹਿ। ” 

- ਸਲੋ ਕਬ, ੧੩੫੨ (1371) 


“ਜਉ ਸਾਧੂ ਕਰੁ ਮਸਤਕਿ ਧਰਿਓ ਤਬ ਹਮ ਮੁਕਤ ਭਏ । ” 
- ਗਉ ੫, ੧੫੯", ੨੨੨ (214) 
“ਲਹੁਰੀ ਸੰਗਿ ਭਈ ਅਬ ਮੇਰੈ ਜੇਠੀ ਅਉਰੁ ਧਰਿਓ। ”” (ਭਾਵ ਕਰ ਲਿਆ ਹੈ) 
- ਆਸਾ ਕਬ, ੩੨, ੨੨੨ (484) 
“ਧੂਹ ਪੰਥੁ ਧਰਿਓ ਧਰਨੀਧਰ ਆਪਿ ਰਹੇ ਲਿਵ ਧਾਰਿ ਨ ਧਾਵਤ ਹੈ। ” (ਭਾਵ 
ਕਾਇਮ ਕੀਤਾ) 
- ਸਵ ੪, ਮਥੁ ੩੨ (1404) 
(2) ਧਾਰਿਆ, ਧਾਰਨ ਕੀਤਾ 
“ਸੁਥਰ ਚਿਤ ਭਗਤ ਹਿਤ ਭੇਖੁ ਧਰਿਓ ਹਰਨਾਖਸੁ ਹਰਿਓ ਨਖ ਬਿਦਾਰਿ ਜੀਉ। ” 
- ਸਵ ੪, ਗਯੰ ੭:੨ (1402) 


ਧਰਿਓਨੁ ---- ਧਰਿਆ (ਉਨ੍ਹਾਂ ਨੇ) 


“ਲਹਣੇ ਧਰਿਓਨੁ ਛਤੁ ਸਿਰਿ ਕਰਿ ਸਿਫਤੀ ਅੰਮ੍ਰਿਤੁ ਪੀਵਦੈ । ”” 
- ਰਾਮ ਬਸ, ੧:੪ (966) 


ਧਰਿਅਉ ---- ਰਖਿਆ, ਧਰਿਆ, ਟਿਕਾਇਆ 


“ਤੈ ਪਢਿਅਉ ਇਕੁ ਮਨਿ ਧਰਿਅਉ ਇਕੁ ਕਰਿ ਇਕੁ ਪਛਾਣਿਓ। ” 
- ਸਵ ੩, ੧੨੧੧ (1394) 





ਵੀ 


---- (1) ਰਖਿਆ 
“ਸੈਲ ਪਥਰ ਮਹਿ ਜੰਤ ਉਪਾਏ ਤਾ ਕੇ ਰਿਜਕੁ ਆਗੈ ਕਰਿ ਧਰਿਆ। ”” 
- ਗੂਜ ੫, ਸੋਦ ੫, ੧:੨ (10) 
“ਆਪਨੜਾ ਮਨੁ ਆਗੈ ਧਰਿਆ ਸਰਬਸੁ ਠਾਕੁਰਿ ਦੀਨੇ ਰਾਮ। ? (ਭੇਟਾ ਕੀਤਾ) 
- ਸੂਹੀ ੫, ਛੰਤ ੮, ੨:੨ (782) 
(2) ਆਸਾਰਾ 
““ਜਨਨਿ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ।” 


- ਗੂਜ ੫, ਸੋਦ ੫, ੨:੧ (10) 


“ਨਾਨਕ ਗੁਰਮੁਖਿ ਪਰਗਟੁ ਹੋਇਆ ਜਾ ਕਉ ਜੋਤਿ ਧਰੀ ਕਰਤਾਰਿ ਜੀਉ। ”? 
- ਸਿਰੀ ੧, ਅਸ ੨੮, ੧੫:੩ (72) 
“ਪਉਣ ਉਪਾਇ ਧਰੀ ਸਭ ਧਰਤੀ ਜਲ ਅਗਨੀ ਕਾ ਬੰਧੁ ਕੀਆ। ” (ਕਾਇਮ 
ਕੀਤੀ) 
- ਆਸਾ ੧, 2, ੧੧ (350) 
“ਸਖੀ ਸਾਜਨੀ ਕੇ ਹਉ ਚਰਨ ਸਰੇਵਉ ਹਰਿ ਗੁਰ ਕਿਰਪਾ ਤੇ ਨਦਰਿ ਧਰੀ। ”” 
(ਕੀਤੀ) 
- ਆਸਾ ੧, ੨੨, ੨੧੨ (356) 
“ਜੁਗੁ ਜੁਗੁ ਜੀਵਉ ਮੇਰੀ ਅਬ ਕੀ ਧਰੀ। ” (ਭਾਵ ਵਿਆਹੀ ਹੋਈ?) 
- ਆਸਾ ਕਬ, ੩੨, ੧੧੨ (483) 


“ਮਨ ਤਨੁ ਪ੍ਰਾਨ ਧਰੀ ਤਿਸੁ ਆਗੈ ਨਾਨਕ ਆਪੁ ਗਵਾਈ। ” (ਰਖਾਂ) 
- ਮਲਾ ੩, ੭, ੪੨ (1260) 


-<੨੨ (1) ਧਾਰਿਆ ਹੈ 
“ਨਿਰਗੁਨ ਹਰੀਆ ਸਰਗੁਨ ਧਰੀਆ। ” 
- ਸੂਹੀ ੫, ੪੪, ੧:੧ (746) 
(2) ਧਰਿਆ/ਕਾਇਮ ਕੀਤਾ ਹੋਇਆ ਹੈ 
“ਬਾਝੁ ਕਲਾ ਧਰਿ ਗਗਨੁ ਧਰੀਆ। ” 
- ਬਸੰ ੧, ਅਸ ੩, ੨:੪ (1188) 


“ਹਸੂ ਕਮਲ ਮਾਥੇ ਪਰ ਧਰੀਅੰ। ” 


- ਸਵ ੪, ਗਯੰ ੧:੨ (1401) 
 ---- ਰਖੀਆਂ 
“ਫਰੀਦਾ ਏ ਵਿਸੁ ਗੰਦਲਾ ਧਰੀਆਂ ਖੰਡੁ ਲਿਵਾੜਿ । ”” 
- ਸਲੋ ਫਰ, ੩੭੧ (1379) 
ਧਰੀਅਸੁ ---- ਧਰਿਆ, ਰਖਿਆ ਭਾਵ ਇਕੱਠਾ ਕੀਤਾ 
“ਤੈ ਸਹ ਨਾਲਹੁ ਮੁਤੀਅਸੁ ਦੁਖਾ ਕੂੰ ਧਰੀਆਸੁ ਜੀਉ। ” 





ਵੀ 


- ਸੂਹੀ ੧, ਕੁਚ ੧:੧੪ (762) 


“ਜੀਉ ਪ੍ਰਾਨ ਧਨ ਆਗੈ ਧਰੀਐ। ” 

- ਆਸਾ ੫, ੮੪, ੧:੨ (391) 
“ਦੂਜੈ ਪਾਥਰ ਧਰੀਐ ਪਾਉ। ” (ਰਖਦੇ ਹਾਂ) 

- ਗੂਜ ਨਾਮ, ੧, ੪੨ (525) 


“ਵਿਚੇ ਧਰਤੀ ਵਿਚੇ ਪਾਣੀ ਵਿਚਿ ਕਾਸਟ ਅਗਨਿ ਧਰੀਜੈ। ” 
- ਸੂਹੀ 8, ੧੨, ੩੨੧ (735) 


“ਉਦਰ ਦੂੰਦਰ ਪਾਸਿ ਧਰੀਜੈ। ” (ਰਖੋ) 


- ਰਾਮ ੧, ਅਸ ੫, ੮:੧ (905) 


“ਬੇਦ ਪੁਰਾਨ ਜਾਸ ਗੁਨ ਗਾਵਤ ਤਾ ਕੋ ਨਾਮੁ ਹੀਐ ਮੋ ਧਰੁ ਰੇ। ” 
- ਗਉਂ ੯, ੯, ੧:੧ (220) 


“ਮੁਹ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ । ? 
- ਜਪੁ ੧, ੪2੪ (2) 
“ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ। (ਭਾਵ ਕਢੇਗਾ) 
- ਜਪੁ ੧, ੭੩੫ (2) 
“ਪਾਰਬ੍ਰਹਮ ਪ੍ਰਭੁ ਸੇਵਦੇ ਮਨ ਅੰਦਰਿ ਏਕੁ ਧਰੇ। ” (ਟਿਕਾਏ) 
- ਮਾਝ ੫. ਬਾਰਾ ੧੪੬ (136) 
“ਨਾਨਾ ਰੂਪੁ ਧਰੇ ਬਹੁ ਰੰਗੀ ਸਭ ਤੇ ਰਹੈ ਨਿਆਰਾ। ” (ਧਾਰਨ ਕਰਦਾ ਹੈ) 
- ਬਿਹਾ ੯, ੨, ੨੨ (537) 
“ਕਰ ਧਰੇ ਚਕ ਬੈਕੁੰਠ ਤੇ ਆਏ ਗਜ ਹਸਤੀ ਕੇ ਪ੍ਰਾਨ ਉਧਾਰੀਅਲੇ। ? (ਧਾਰਨ 
ਕਰ, ਪਕੜ ਕੇ) 
- ਮਾਲੀ ਨਾਮ, ੨, ੧:੧ (988) 
“ਜਿਨਿ ਧਰ ਚਕ੍ਰ ਧਰੇ ਵੀਚਾਰੇ। ” (ਟਿਕਾਇਆ ਹੈ) 
- ਮਾਰੂ ੧, ਸੋਲਾ ੧੨, ੧:੨ (1032) 
“ਤਿਨ ਭਉ ਨਿਵਾਰਿ ਅਨਭੈ ਪਦੁ ਦੀਨਾ ਸਬਦ ਮਾਤ ਤੇ ਉਧਰ ਧਰੇ। (ਉਦਾਰ ਕੇ 
ਰੱਖ ਦਿੱਤਾ) 
- ਸਵ ੪, ਕਲ ੨੩ (1396) 
ਧਰਾਂ, ਲਾਵਾਂ 
“ਸੇ ਗੁਣ ਮੰਵੁ ਨ ਆਵਨੀ ਹਉ ਕੈ ਜੀ ਦੋਸ ਧਰੇਉ ਜੀਉ। ? 
- ਸ਼ੂਹੀ ੧, ਕੁਚ ੧:੪ (762) 


“ਜਾ ਪਿਰੁ ਜਾਣੈ ਆਪਣਾ ਤਨੁ ਮਨੁ ਅਗੈ ਧਰੇਇ। ”” 
- ਸਿਰੀ ੩, ੪੭, ੧:੧ (31) 





2354 


“ਆਪ ਉਲਾਮੇ ਚਿਤਿ ਧਰੇਇ। ” (ਧਰਦਾ ਹੈ ਭਾਵ ਸੁਣਦਾ ਹੈ) 

- ਆਸਾ ੧, ੩, ੨੧੨ (349) 
“ਡਾਣੈ ਮਿਟੀ ਸਾਜਿ ਕੈ ਭਾਣੈ ਜੋਤਿ ਧਰੇਇ। ”” (ਰਖਦਾ ਹੈ) 

- ਰਾਮ ੫, ਵਾਰ ੧੨ਸ, ੫, ੨੧੫ (963) 
“ਲਾਖ ਜਤਨ ਕਰੈ ਓਹੁ ਚਿਤਿ ਨ ਧਰੇਇ। ” (ਧਰਦਾ, ਭਾਵ ਧਿਆਨ ਨਹੀ ਕਰਦਾ) 
- ਭੈਰ ਕਬ, ੮, ੧":੨ (1159) 

“ਕਰ ਕਰਿ ਕਰਤਾ ਕੰਗਨ ਪਹਿਰੈ ਇਨ ਬਿਧਿ ਚਿਤੁ ਧਰੇਈ। ” 
- ਆਸਾ ੧, ੩੫, ੨੨ (359) 


ਧਰਾਂ, ਰਖਾਂ 
“ਸੇ ਗੁਣ ਮੁਝੈ ਨ ਆਵਨੀ ਕੈ ਜੀ ਦੋਸੁ ਧਰੇਹ। ? 


- ਤਿਲੰ ੧, ਅਸ ੧, ੪:੨ (725) 


“ਕੂੜੁ ਠਗੀ ਗੁਝੀ ਨ ਰਹੈ ਕੂੜੁ ਮੁਲੰਮਾ ਪਲੇਟਿ ਧਰੇਹੁ । ” 
- ਗਉ ੪, ਵਾਰ ੨੦ਸ, ੩, ੧:੬ (311) 


“ਕਲਾ ਧੰਰੈ ਹਿਰੈ ਸੁਈ। ” (ਭਾਵ ਪ੍ਰਦਾਨ ਕਰਦਾ) 
- ਮਾਝ ੧, ਵਾਰ ੧੩ਸ, ੧, ੭:੩ (144) 
“ਜਬ ਆਪਹਿ ਆਪਿ ਆਪਨੀ ਜੋਤਿ ਧੰਰੈ। ? (ਰਖੇ) 
- ਗਉ ੫. ਸੁਖ ੨੧, ੨:੭ (291) 
“ਜਿਸ ਕਾ ਜੀਉ ਤਿਸੁ ਆਗੈ ਧੰਰੈ। (ਅਰਪਨ ਕਰੇ) 
- ਧਨਾ ੧, ੪, ੩:੨ (661) 
“ਅਪਨੀ ਕੀਮਤਿ ਆਪੇ ਧੰਰੈ। ” (ਰਖਦਾ ਭਾਵ ਪਾਉਂਦਾ ਹੈ) 
- ਰਾਮ ੧, ੮, ੩੨ (878) 
(2) ਆਸਰੇ 
“ਇਕ ਓਟ ਕੀਜੈ ਜੀਉ ਦੀਜੈ ਆਸ ਇਕ ਧਰਣੀ ਧਰੈ । ? 
- ਰਾਮ ੫. ਛੰਤ ੪, ੩:੩ (926) 
(3) ਧਰਤੀ ਵਿਚ 
“ਸੋ ਮਾਇਆ ਲੈ ਗਾਂਡੇ ਧੰਰੈ। ” (ਧਰਤੀ ਵਿਚ ਦਬਦਾ ਹੈ) 
- ਸਾਰ ਨਾਮ, ੧, ੩੨ (1252) 


“ਰਾਮਦਾਸੁ ਗੁਰੂ ਹਰਿ ਸਤਿ ਕੀਯਉ ਸਮਰਥ ਗੁਰੂ ਸਿਰਿ ਹਥੁ ਧਰੂਉ। ” 
- ਸਵ ੪, ਕਲ ੧੧੫ (1400) 


ਚਿੱਟ ਬਲਦ, ਪੁਰਾਣਾਂ ਅਨੁਸਾਰ ਉਹ ਬੈਲ ਜਿਸ ਨੇ ਪ੍ਰਿਥਵੀ ਨੂੰ ਆਪਣੇ ਸਿੰਗਾਂ ਤੇ 
ਚੁੱਕਿਆ ਹੋਇਆ ਹੈ 


= ਜਪੁ ੧, ੮5੨ (2) 





ਪੀ 


““ਢੰਢੋਲਿਮੁ ਢੂਢਿਮੁ ਡਿਠੁ ਮੈ ਨਾਨਕ ਜਗੁ ਧੂਏ ਕਾ ਧਵਲਹਰੁ । ” 
- ਮਾਝ ੧, ਵਾਰ ੧ੋਸ, ੧, ੩੫ (138) 
ਸੁਫੈਦ, ਚਿਟਾ 
“ਜਿਸੁ ਧੀਰਜੁ ਧੁਰਿ ਧਵਲੁ ਧੁਜਾ ਸੇਤਿ ਬੈਕੁੰਠ ਬੀਣਾ। ” 
- ਸਵ ੩, ੭:੨ (1393) 


ਚਿੱਟੇ ਬਲਦ, ਉਤੇ, ਉਸ ਬਲਦ ਉਪਰ ਜਿਸ ਨੇ ਪ੍ਰਿਥਵੀ ਦਾ ਭਾਰ ਚੁੱਕਿਆ ਹੋਇਆ 
ਹੈ 


“ਧਵਲੈ ਉਪਰਿ ਕੇਤਾ ਭਾਰਿ। ”” 
- ਜਪੁ ੧, ੧੬:੧੦ (3) 


ਪੱਖ, ਸਾਕ, ਜੁਟ ਸਹਾਇਕ ਟੋਲਾ 
“ਕਿਸਹੀ ਧੜਾ ਕੀ ਆਮਿਤੁ ਸੁਤ ਨਾਲਿ ਭਾਇ। ”” 

- ਆਸਾ ੪, ੫੪, ੧੧ (366) 
“ਮਾਇਆ ਮਦਿ ਮਾਤਾ ਹੋਛੀ ਬਾਤਾ ਮਿਲਣ ਨ ਜਾਈ ਭਰਮ ਧੜਾ। ” (ਭਰਮ ਦਾ 
ਪੱਖ ਕਰਨ ਕਾਰਨ) 

- ਰਾਮ ੫, ਛੰਤ ੧, ੧:੫ (924) 
ਪੱਟੀਆਂ 
“ਸਾਚੁ ਧੜੀ ਧਨ ਮਾਡੀਐ ਕਾਪੜੁ ਪ੍ਰੇਮ ਸੀਗਾਰੁ । ? 

- ਸਿਰੀ ੧, ਅਸ ੨, ੫:੧ (54) 


ਧੜੇ, ਜੁਟ 
“ਮਾਂਦਲੁ ਬੇਦਿ ਸਿ ਬਾਜਣੋ ਘਣੋ ਧੜੀਐ ਜੋਇ। ” 
- ਮਾਰੂ ੩, ਵਾਰੂ ੧੪ਸ, ੧, ੨:੧ (1091) 


ਜੁਟ, ਸਬੰਧ 
“ਜਿਨ ਸਿਉ ਧੜੇ ਕਰਹਿ ਸੇ ਜਾਹਿ। ” 


- ਆਸਾ ੪, ੫੪, ੨੯੧ (366) 


ਜਾਣਾ, ਭਟਕਣਾ 
“ਬਿਸ੍ਾਮ ਪਾਏ ਮਿਲਿ ਸਾਧਸੰਗਿ ਤਾ ਤੇ ਬਹੁੜਿ ਨ ਧਾਉ।” 
- ਬਿਲਾ ੫, ੭੦, ੧੨ (818) 
“ਰੇ ਮਨ ਡੀਗਿ ਨ ਡੋਲੀਐ ਸੀਧੈ ਮਾਰਗਿ ਧਾਉ। ? (ਚਲੋ, ਜਾਉ) 
- ਸਲੋ ੧, ੭:੧ (1410) 
ਦੌੜ ਕੇ, ਧਾਅ ਕੇ 
“ਜੇ ਸਉ ਅੰਮ੍ਰਿਤ ਨੀਰੀਐ ਭੀ ਬਿਖੁ ਫਲੁ ਲਾਗੈ ਧਾਇ। ” 
- ਸਿਰੀ ੩, ਅਸ ੧੯, ੪੨ (65) 
“ਸੰਸਾਰ ਸਾਗਰ ਤੇ ਰਖਿਅਨੁ ਬਹੁੜਿ ਨ ਜਨਮੈ ਧਾਇ। ”” (ਭਟਕਦਾ) 
- ਮਾਝ ੫, ਬਾਰਾ ੧੩:੮ (136) 
ਦੌੜ ਪਿਆ 
““ਖਿਨਹੂੰ ਭੈ ਨਿਰਭੈ ਖਿਨਹੂੰ ਖਿਨਹੂੰ ਉਠਿ ਧਾਇਓ। ” 





2356 


- ਆਸਾ ੫, ੧੫੬, ੧੧ (409) 
“ਭੂਮਤ ਭਾਰ ਅਗਨਤ ਆਇਓ ਬਹੁ ਪ੍ਰ ਦੇਸਹ ਧਾਇਓ। ”” (ਲੰਘਿਆਂ/ ਫਿਰਿਆ ਹਾਂ) 


- ਆਸਾ ੫. ਛੰਤ ੮, ੩:੩ (458) 


ਧਾਇਆ ---- (1) ਭਜਿਆ,ਭਟਕਿਆ ਫਿਰਿਆ 
“ਸੋ ਬਹੁਰਿ ਨ ਕਤ ਹੀ ਧਾਇਆ। ”? 
- ਗਉਂ ੫, ੧੪੬, ੩:੨ (211) 
(2) ਚੜਿਆ ਆਉਂਦਾ 
“ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ। ”? 
ਕੰ - ਆਸਾ ੧, ਅਸ ੧੨, ੪:੧ (417) 
(3) ਦੌੜਨਹਾਰ, ਭਟਕਣਹਾਰ 
“ਮਨੁ ਮਾਇਆ ਮਨੁ ਧਾਇਆ ਮਨੁ ਪੰਖੀ ਆਕਾਸਿ। ”” 
- ਪੁਭਾ ੧, ੧੦, ੧:੧ (1330) 
(1) ਤ੍ਰਿਪਤ ਹੋਈ 


“ਰਜੀ ਧਾਈ ਸਦਾ ਸੁਖੁ ਜਾ ਕਾ ਤੂੰ ਮੀਰਾ। ” 
- ਆਸਾ ੫, ੧੧੭, ੨੨ (400) 


(2) ਧਾਵਣਾ, ਦੌੜ ਭੱਜ, ਭਟਕਣਾ 
“ਗਣਤ ਮਿਟਾਈ ਚੁਕੀ ਧਾਈ ਕਦੇ ਨ ਵਿਆਪੈ ਮਨ ਚਿੰਦਾ। ” 

ਨ - ਆਸਾ ੫, ਛੰਤ ੧, ੩:੪ (453) 
“ਜਬ ਤੇ ਹੋਈ ਲਾਂਮੀ ਧਾਈ ਚਲਹਿ ਨਾਹੀ ਇਕ ਪੈਰੇ। ” (ਕੂਚ, ਚੜਾਈ) 


- ਗੂਜ ੫, ੮, ੪੨ (497) 
(3) ਧਾਵਾ, ਹਲਾ 
“ਗਿਆਨ ਖੜਗੁ ਕਰਿ ਕਿਰਪਾ ਦੀਨਾ ਦੁਤ ਮਾਰੇ ਕਰਿ ਧਾਈ ਹੇ। ” 
੍‌੍ - ਮਾਰੂ ੫, ਸੋਲਾ ੧, ੯:੩ (1072) 
<<<= ਦੌੜਦੇ/ਭਟਕਦੇ ਫਿਰਨਾ 
“ਸਚਿ ਨ ਧਰੇ ਪਿਆਰੁ ਧੰਧੈ ਧਾਈਐ। ”” 
- ਮਾਝ ੧, ਵਾਰ ੨੦੨੩ (147) 
“ਭੀਤਿ ਊਪਰੇ ਕੇਤਕੁ ਧਾਈਐ ਅੰਤਿ ਓਰਕੋ ਆਹਾ। ” (ਭਜੀਐ, ਦੌੜੀਐ) 
- ਆਸਾ ੫, ੧੨੩, ੨੩੨ (402) 
“ਨਾ ਤੂ ਆਵਹਿ ਵਸਿ ਧਰਤੀ ਧਾਈਐ। ” (ਧਾਉਣ/ਫਿਰਨ, ਚੱਕਰ ਲਾਉਣ ਨਾਲ) 
- ਰਾਮ ੫, ਵਾਰ ੧੦:੪ (962) 


“ਵਿਤ ਨਵਿਤ ਭੂਮਿਓ ਬਹੁ ਭਾਤੀ ਅਨਿਕ ਜਤਨ ਕਰਿ ਧਾਏ ।”” 
- ਮਾਰੂ ੫. ੩, ੧:੧ (999) 


- ਮਾਝ ੧, ਵਾਰ ੧ਸ, ੧, ੨:੧੧ (138) 
-<-- ਉਚੀ ਉਚੀ ਆਵਾਜ਼ਾਂ ਕਢਣੀਆਂ, ਰੌਲਾ ਪਾਉਣਾ, ਧਾਹਾਂ ਮਾਰਨੀਆਂ 





ਵੀ 


“ਦੇਵਲ ਦੇਵਲ ਧਾਹੜੀ ਦੇਸਹਿ ਉਗਵਤ ਸੂਰ। ”” 
- ਸਲੋ ਕਬ, ੧੨੬੨ (1371) 


““ਝੁਠਿ ਵਿਛ੍ੰਨੀ ਰੋਵੈ ਧਾਹੀ। ” 


- ਮਾਝ ੧, ਅਸ ੧, ੬੨ (109) 


& 


“ਮੰਦਾ ਚਿਤਵਤ ਚਿਤਵਤ ਪਚਿਆ ਜਿਨਿ ਰਚਿਆ ਤਿਨਿ ਦੀਨਾ ਧਾਕੁ । ”” 
- ਬਿਲਾ ੫, ੧੦੪, ੧:੨ (825) 


ਤਾਗਾ, ਸੂਤਰ ਦੀ ਵਟੀ ਹੋਈ ਤਾਰ, ਸੂਤਰੀ, ਡੋਰੀ 
“ਸੁਇਨੇ ਕੀ ਸੂਈ ਰੁਪੇ ਕਾ ਧਾਗਾ। ” 
- ਆਸਾ ਨਾਮ, ੩, ੪੯੧ (485) 


“ਨਾਇ ਵਿਸਰਿਐ ਧ੍ਰਿਗ ਜੀਵਣਾ ਤੂਟੇ ਕਚ ਧਾਗੇ। ” 

- ਗਉ ੪, ਵਾਰ ੧੬:੪ (322) 
ਧਾਗੈ - 
“ਸਭ ਪਰੋਈ ਇਕਤੁ ਧਾਗੈ। ” (ਚੇਤਨ ਸਤਾ) 

- ਮਾਝ ੫. ੪੯, ੨੧੯੧ (108) 


ਭਿਆਨਕ ਜਿਹੇ ਰੂਪ ਵਿਚ ਧਣਖਧਾਰੀ ਜੀਵਨ ਬਤੀਤ ਕਰਨ ਵਾਲੀ ਇਕ ਕੌਮ 
“ਧਾਣਕ ਰੂਪਿ ਰਹਾ ਕਰਤਾਰ । ”” 
- ਸਿਰੀ ੧, ੨੯, ੧:੪ (24) 


(1) ਤਤ 
“ਪੰਚ ਧਾਤੁ ਵਿਚਿ ਪਾਈਅਨੁ ਮੋਹੁ ਝੂਠੁ ਗੁਮਾਨੁ । ” 

- ਸੂਹੀ ੩, ਵਾਰ ੪:੨ (786) 
“ਅਸਟਮੀ ਅਸਟ ਧਾਤੁ ਕੀ ਕਾਇਆ। ” 

- ਗਉ ਕਬ, ਥਿਤੀ ੯:੧ (343) 
ਇਹ ਅੱਠ ਧਾਤਾਂ ਹਨ: ਖਲੜੀ, ਵਾਲ, ਲਹੂ, ਨਾੜਾਂ, ਹੱਡੀ, ਪੱਠੇ, ਚਰਬੀ ਤੇ ਵੀਰਜ 
(2) ਪ੍ਰਭੂ ਜੋ ਸਭ ਨੂੰ ਧਾਰਨ ਕਰਦਾ ਹੈ। ਕਰਤਾ ਪੁਰਖ 
“ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ । ” 

- ਜਪੁ ੧, ੨੨੧੩ (5) 

(3) ਧਾਉਣਾ, ਦੌੜ 
““ਤਰਕਸ ਤੀਰ ਕਮਾਣ ਸਾਂਗ ਤੇਗਬੰਦ ਗੁਣ ਧਾਤੁ । ” 

- ਸਿਰੀ ੧, ੭, ੩੨ (16) 
(4) ਧਰਤੀ ਵਿਚੋ” ਨਿਕਲਣ ਵਾਲਾ ਖਣਿਜ ਪਦਾਰਥ (ਨਿਰਣੈ, ਦਰਪਣ) ਭਾਵ ਜੀਵ 
ਆਤਮਾ (ਮਹਾਨਕੋਸ਼) 
“ਧਾਤੁ ਮਿਲੈ ਫੁਨਿ ਧਾਤੁ ਕਉ ਸਿਫਤੀ ਸਿਫਤਿ ਸਮਾਇ। ” 

- ਸਿਰੀ ੧, ੧੨, ੧:੧ (18) 





2358 


“ਅਸਟ ਧਾਤੁ ਪਾਤਿਸਾਹ ਕੀ ਘੜੀਐ ਸਬਦਿ ਵਿਗਾਸਿ। ”? 
- ਸਿਰੀ ੧, ਅਸ ੧੩, ੪:੨ (61) 
“ਪਾਰਸੁ ਭੇਟਿ ਕੰਚਨੁ ਧਾਤੁ ਹੋਈ ਸਤਸੰਗਤਿ ਕੀ ਵਡਿਆਈ। ”? 
- ਗੂਜ ੧, ਅਸ ੪, ੬: ੨ (505) 
(5) ਗੁਣ (ਮਹਾਨਕੋਸ਼), ਬੀਜ, ਮੂਲ (ਨਿਰਣੈਂ), ਅਸਲਾ (ਦਰਪਣ) 
“ਜੇਹੀ ਧਾਤੁ ਤੇਹਾ ਤਿਨ ਨਾਉ। ”” 
- ਸਿਰੀ ੧, ੩੨, ੨੯੨ (25) 
(6) ਮਾਇਆ, ਧਾਉਣ ਵਾਲੀ, ਨਾਸ਼ਵੰਤ 
“ਤੈ ਗੁਣ ਸਭਾ ਧਾਤੁ ਹੈ ਦੂਜਾ ਭਾਉ ਵਿਕਾਰੁ। ” (ਭਾਵ ਨਾਸ਼ਵੰਤ) 
- ਸਿਰੀ ੩, ੫੧, ੨:੧ (33) 
“ਹੋਰੁ ਬਿਰਹਾ ਸਭ ਧਾਤੁ ਹੈ ਜਬ ਲਗੁ ਸਾਹਿਬ ਪ੍ਰੀਤਿ ਨ ਹੋਇ। ” (ਚਲਾਇ ਮਾਨ) 
- ਸਿਰੀ ੪, ਵਾਰ ੧ਸ, ੩, ੨:੧ (83) 
“ਆਖਣੁ ਵੇਖਣੁ ਬੋਲਣੁ ਚਲਣੁ ਜੀਵਣੁ ਮਰਣਾ ਧਾਤੁ । ” (ਚਲਾਇ ਮਾਨ) 
- ਮਾਝ ੧, ਵਾਰ ੧੫ਸ, ੧, ੨:੩ (145) 
“ਸੁਇਨਾ ਰੁਪਾ ਸਭ ਧਾਤੁ ਹੈ ਮਾਟੀ ਰਲਿ ਜਾਈ। ” (ਮਾਇਆ, ਨਾਸ਼ਵਾਨ) 
- ਮਾਰੂ ੧, ਅਸ ੫, ੮:੧ (1012) 
(7) ਭੱਜ ਕੇ ਦੂਰ ਜਾਣ/ਮਾਇਆ ਵਾਲਾ 
“ਲਿਵ ਧਾਤੁ ਦੁਇ ਰਾਹ ਹੈ ਹੁਕਮੀ ਕਾਰ ਕਮਾਇ । ”? 
- ਸਿਰੀ ੪, ਵਾਰ ੧੨ਸ, ੩, ੨:੩ (87) 
“ਨਾਨਕ ਧਾਤੁ ਲਿਵੈ ਜੋੜ ਨ ਆਵਈ ਜੇ ਲੋਚੈ ਸਭੁ ਕੋਇ। ” (ਮਾਇਆਧਾਰੀ) 
- ਗਉ ੪, ਵਾਰ ੩੧ਸ, ੪, ੨:੫ (316) 


- ਮਾਝ ੧, ਵਾਰ ੧ਸ, ੧, ੨੫ (137) 


- ਮਾਝ ੧, ਵਾਰ ੧੨ਸ, ੧, ੧:੩ (143) 
(10) ਵਿਸ਼ਿਆਂ ਨੂੰ ਗੁਹਿਣ ਕਰਨ ਵਾਲੀਆਂ ਇੰਦੀਆਂ (ਮਹਾਨਕੋਸ਼), ਇਧਰ ਉਧਰ 
ਧਾਉਣਾ (ਸ਼ਬਦਾਰਥ) ਦੌੜ ਭੱਜ ਅਸ਼ਾਂਤੀ (ਨਿਰਣੈ) ਭਟਕਣਾ (ਦਰਪਣ) 
“ਮਨੂ ਮਾਰੇ ਧਾਤੁ ਮਰਿ ਜਾਇ। ? 
- ਗਉਂ ੩, ੨੫, ੧:੧ (159) 
“ਡੁਬਿ ਮੁਏ ਬਿਨੁ ਪਾਣੀ ਗਤਿ ਨਹੀ ਜਾਣੀ ਹਉਮੈ ਧਾਤੁ ਸੰਸਾਰੇ। ”” 
੍‌੍ - ਗਉ ੩, ਛੰਤ ੪, ੨:੩ (246) 
(11) ਦੌੜ ਭੱਜ, ਭਟਕਣਾ 
“ਤੈ ਗੁਣ ਧਾਤੁ ਬਹੁ ਕਰਮ ਕਮਾਵਹਿ ਹਰਿ ਰਸ ਸਾਦੁ ਨ ਆਇਆ। ?” 
- ਸੋਰ ੩, ੧੦, ੨੧੧ (603) 


(ਤਿੰਨਾਂ ਗੁਣਾਂ ਵਾਲੀ ਭਾਵ ਸੰਸਾਰਿਕ ਦੌੜ ਭੱਜ) 
“ਮਨੁ ਮਰੈ ਧਾਤੁ ਮਰਿ ਜਾਇ। ”! (ਭੱਜ ਦੌੜ, ਤ੍ਰਿਸ਼ਨਾ) 
- ਧਨਾ ੩, ੬, ੧:੧ (665) 





ਪੀ 


-< ਛਲ ਕਪਟ ਅਥਵਾ ਨਾਸ ਹੋ ਜਾਣ ਵਾਲੀ ਖੇਡ 
“ਧਾਤੁਰ ਬਾਜੀ ਪਲਚਿ ਰਹੇ ਨ ਉਰਵਾਰੁ ਨ ਪਾਰੁ।” 
- ਸਿਰੀ ੩, ੪੦, ੩੯੩ (29) 


(1) ਪੰਜ ਵਿਸ਼ੇ (ਸ਼ਬਦ, ਸਪਰਸ, ਰੂਪ ਰਸ, ਗੰਧ), ਕਾਮਾਦਿਕ, ਦੌੜਨ/ਭਟਕਣ ਪੈਦਾ 
ਕਰਨ ਵਾਲੇ ਵਿਸ਼ੇ 
“ਹਰਿ ਆਪੇ ਪੰਚ ਤਤੁ ਬਿਸਥਾਰਾ ਵਿਚ ਧਾਤੂ ਪੰਚ ਆਪਿ ਪਾਵੈ। ” 

- ਬੈਰਾ ੪, ੩, ੨੧੧ (720) 
“ਵਿਚਿ ਦੇਹੀ ਦੋਖ ਅਸਾਧ ਪੰਚ ਧਾਤੂ ਹਰਿ ਕੀਏ ਖਿਨ ਪਰਲੇ। ” (ਕਾਮਾਦਿਕ) 

- ਨਟ ੪, ੨, ੨੨ (975) 
(2) ਪੰਜ ਤਤ 
“ਧਾਤੂ ਪੰਜਿ ਰਲਾਇ ਕੁੜਾ ਪਾਜਿਆ। ” 

੍‌੍ ੍‌੍ -ਸਲੋ ੧, ੧੪੨ (1411) 


ਰੁਝੇਵੇਂ ਦੇ ਕਲੇਸ਼/ਕਜੀਏ ਵਿਚ ਰੁਝੇ 
“ਨਾ ਉਸੁ ਧੰਧਾ ਨਾ ਹਮ ਧਾਧੇ। ? 
- ਆਸਾ ੫, ੮੩, ੨੨ (391) 


“ਤੂਹੀ ਮਾਨ ਤੂੰਹੀ ਧਾਨ ਤੂਹੀ ਪਤਿ ਤੁਹੀ ਪ੍ਰਾਨ। 
- ਗਉ ੫, ੧੫੬", ੨੧ (213) 
(ਮਹਾਨਕੋਸ਼ ਇਥੇ “ਧਾਨ” ਦੇ ਅਰਥ “ਆਸਰਾ” ਆਧਾਰ ਕਰਦੇ ਹਨ) 
(2) ਧਿਆਨ ਨਿਰਣੈ, ਕੋਸ਼); ਖੁਰਾਕ (ਦਰਪਣ); ਦਾਨ (ਸ਼ਬਦਾਰਥ) 
“ਮਨੁ ਧਨੁ ਜੀਉ ਪਿੰਡੁ ਸਭੁ ਤੁਮਰਾ ਇਹੁ ਤਨੁ ਸੀਤੋ ਤੁਮੰਰੈ ਧਾਨ। ” 
- ਸਾਰ ੫, ੬੪, ੧":੨ (1217) 


ਆਸਰਾ, ਆਧਾਰ 
“ਜਾਨੈ ਕਉਨੁ ਤੇਰੋ ਭੇਉ, ਅਲਖ ਅਪਾਰ ਦੇਉ ਅਕਲ ਕਲਾ ਹੈ ਪ੍ਰਭ ਸਰਬ ਕੋ 
ਧਾਨੰ। ? 

- ਸਮੁ ੫, ੪:੩ (1386) 


“ਤਪਸੀ ਕਰਿ ਕੈ ਦੇਹੀ ਸਾਧੀ ਮਨੂਆ ਦਹਦਿਸ ਧਾਨਾ। ” 
- ਮਾਰੂ ੫. ੧੫, ੨੨੧ (1003) 


(ਦਾਨ ਵਿਚ ਲਏ) ਅੰਨ ਦੇ 
“ਸਾਈ ਪੁਤ੍ੀ ਜਜਮਾਨ ਕੀ ਸਾ ਤੇਰੀ ਏਤੁ ਧਾਨਿ ਖਾਂਧੈ ਤੇਰਾ ਜਨਮੁ ਗਇਆ। ” 
- ਆਸਾ ੩, ਪਟੀ ੬:੨ (435) 


(ਦਾਨ ਵਿਚ ਦਿੱਤਾ) ਅੰਨ 


“ਧਾਨੁ ਪ੍ਰਭ ਕਾ ਖਾਨਾ। ”” 
- ਗਉਂ ੫, ੧੪੯, ੧":੨ (212) 





2360 


“ਮੁੰਡੀਆ ਅਨਦਿਨੁ ਧਾਪੇ ਜਾਹਿ। ” 


- ਗੋਂਡ ਕਬ, ੬, ੨:੪ (871) 


“ਸੁੰਦਰ ਸੁਆਮੀ ਧਾਮ ਭਗਤਹ ਬਿਸ੍ਾਮ ਆਸਾ ਲਗਿ ਜੀਵਤੇ ਜੀਉ। ” 

- ਸਿਰੀ ੫, ਛੱਤ ੩, ੩:੧ (80) 
“ਪਰਮ ਅਤੀਤੁ ਪਰਮੇਸੁਰ ਕੈ ਰੰਗਿ ਰੰਗ੍ਰੰ ਬਾਸਨਾ ਤੇ ਬਾਹਰਿ ਮੈ ਦੇਖੀਅਤੁ ਧਾਮ 
ਸਿਉ। ” (ਭਾਵ ਗ੍ਹਸਥ ਵਿਚ) 

- ਸਵ ੫, ਮਥੁ ੩੨ (1408) 

ਹੋਰ ਰੂਪ: 
ਧਾਮਾ - 
“ਅਗਣਤ ਊਚ ਅਪਾਰ ਠਾਕੁਰ ਅਗਮ ਜਾ ਕੋ ਧਾਮਾ। ” 

- ਬਿਹਾ ੫, ਛੰਤ ੬, ੩:੫ (546) 


“ਪੂਰਨ ਭੋ ਮਨ ਠਉਰ ਬਸੋ ਰਸ ਬਾਸਨ ਸਿਉ ਜੁ ਦਹ ਦਿਸਿ ਧਾਯਉ। ” 
- ਸਵ ੪, ਨਲ ੧੦:੩ (1400) 


“ਬਿਚਰਤੇ ਨਿਰਭਯੰ ਸਤੁ ਸੈਨਾ ਧਾਯੰਤੇ ਗੁਂਪਾਲ ਕੀਰਤਨਹ। ” (ਕੀਰਤਨ ਰੂਪ 
ਧਾਵਾ) 
- ਸਸ ੫, ੨੯:੪ (1356) 


(1) ਜਲ ਆਦਿ ਦੁਵ ਪਦਾਰਥ ਦਾ ਵਹਾਉ, ਤਤੀਹਰੀ, ਧਰਾਲ ਧਾਰਾ 
“ਤਿਸੁ ਮਹਿ ਧਾਰ ਚੁਐ ਅਤਿ ਨਿਰਮਲ ਰਸ ਮਹਿ ਰਸਨ ਚੁਆਇਆ। ”? 
- ਸਿਰੀ ਕਬ, ੩, ੨੨ (92) 
(2) ਧਾਰਨ ਕਰਕੇ 
“ਗੁਰੁ ਗੋਵਿੰਦੁ ਸਲਾਹੀਐ ਭਾਈ ਮਨਿ ਤਨਿ ਹਿਰਦੈ ਧਾਰ। ” 
- ਸੋਰ ੫, ੨, ੧੧ (608) 
“ਕਾਹੂ ਪਵਨਧਾਰ ਜਾਤ ਬਿਹਾਏ । ” (ਪਵਨ ਧਾਰਨ ਕਰਦਿਆਂ ਭਾਵ ਪ੍ ਰਾ ਣਾਯਾਮ 
ਕਰਦਿਆਂ) 
- ਰਾਮ ੫, ਅਸ ੩, ੪:੩ (914) 
(3) ਉਚੀ ਪਹਾੜੀ ਚੋਟੀ, ਉਚੀ ਜਲ ਧਾਰਾ (ਨਿਰਣੈ); ਉਚਾ ਲੰਮਾ ਪਹਾੜੀ 
ਸਿਲਸਿਲਾ (ਦਰਪਣ) 
“ਨਾ ਜਲੁ ਡੂੰਗਰੁ ਨ ਉਚੀ ਧਾਰ। ? 
੍‌੍ ੍‌੍ - ਮਲਾ ੧, ਅਸ ੪, ੩:੩ (1275) 
(4) ਧਾਰਨ ਕਰਕੇ ਭਾਵ ਵਰਗੀ 
“ਕਬੀਰ ਮਾਇਆ ਡੋਲਨੀ ਪਵਨੁ ਵਹੈ ਹਿਵ ਧਾਰ। ”” 
- ਸਲੋ ਕਬ, ੧੯:੧ (1365) 
(5) ਲਹਿਰ, ਪਾਣੀ ਦੀ ਧਾਰਾ 
“ਇਸ ਭਰਵਾਸੇ ਜੋ ਰਹੇ ਬੂਡੇ ਕਾਲੀ ਧਾਰ। ” 





2361 


- ਸਲੋ ਕਬ, ੧੩੬੨ (1371) 


“ਸਤਿਗੁਰ ਚਰਣ ਕਵਲ ਰਿਦਿ ਧਾਰੰ। ? 
- ਸਵ ੫, ਕਲ ੧:੩ (1406) 


“ਇਹ ਮਤਿ ਗੁਰ ਪ੍ਰਸਾਦਿ ਮਨਿ ਧਾਰਉ। ” 
- ਮਾਝ ੫, ੩੩, ੩:੨ (104) 


“ਏਕਾ ਟੇਕ ਅਗੰਮ ਮਨਿ ਤਨਿ ਪੁਭੁ ਧਾਰਈ। ”” 
- ਸਲੋ ੫, ੬:੩ (1425) 


੩੩. ੩੩ 


ਧਾਰਦਾ ਹੈ, ਕਰਦਾ ਹੈ 
“ਰੂਪੁ ਰੰਗੁ ਪਿਆਰੁ ਹਰਿ ਸਿਉ ਹਰਿ ਆਪਿ ਕਿਰਪਾ ਧਾਰਏ। ” 
- ਤੁਖਾਂ ੧, ਛੰਤ ੬, ੩:੬ (1113) 


- ਗੋਂਡ ੫, ੨, ੧੨ (862) 


(1) ਧਾਰਨ ਕਰੋ ਲਿਆਓ ਭਾਵ ਕਰੋ/ਕਰਾਓ 
“ਹਮ ਭੂਲ ਚੂਕ ਗੁਰ ਕਿਰਪਾ ਧਾਰਹੁ ਜਨ ਨਾਨਕ ਕੁਤਰੇ ਕਾਢੇ । ” 

- ਗਉਂ ੪, ੫੯, ੪:੨ (171) 
“ਹਮ ਬਾਰਿਕ ਕਉ ਰਿਦ ਉਸਤਤਿ ਧਾਰਹੁ ਹਮ ਕਰਹ ਪ੍ਰਭੂ ਸਿਮਰਣੇ। ” (ਲਿਆਓ, 
ਧਾਰਨ ਕਰਾਓ) 

- ਨਟ ੪, ੬, ੩੨ (977) 
(2) ਧਾਰਨ ਕਰੋ ਭਾਵ ਲਿਆਓ 
“ਪਤਿਤ ਪਾਵਨ ਪੂਭ ਬਿਰਦੁ ਤੁਮਾਰੋ ਹਮਰੇ ਦੋਖ ਰਿਦੈ ਮਤ ਧਾਰਹੁ । ” 

- ਬਿਲਾ ੫, ੧੨੩, ੧:੧ (829) 


“ਧਾਰਣ ਧਾਰਿ ਰਹਿਓ ਬ੍ਹਮੰਡ। ” (ਆਪ ਹੀ ਬ੍ਹਮਿੰਡ ਦੀ ਧਾਰਣਾ ਧਾਰ ਰਿਹਾ ਹੈ) 
- ਗਉ ੫. ਸੁਖ ੧੪, ੬:੮ (282) 
(2) ਸ੍ਰਿਸ਼ਟੀ 
“ਧਰਿ ਧਾਰਣ ਦੇਖੈ ਜਾਣੈ ਆਪਿ।” 
- ਬਸੰ ੧, ਅਸ ੨, ੪:੪ (1188) 


“ਜੇਨ ਕਲਾ ਸਸਿ ਸੂਰ ਨਖੁਤ੍ਰ ਜੋਤ੍ਰਿੰ ਸਾਸੰ ਸਰੀਰ ਧਾਰਣੰ। ” 





2362 


- ਸਸ ੫, ੫੩੨ (1359) 


ਧਾਰਣਹ ---- ਧਾਰਨ ਕਰਦੇ ਹਨ, ਲੈੱਦੇ ਹਨ 
- ਸਸ ੫. ੨੧੧ (1355) 
“-ਰਮਣੰ ਕੇਵਲੰ ਕੀਰਤਨੰ ਸੁਧਰਮੰ ਦੇਹ ਧਾਰਣਹ। (ਧਾਰਨ ਲਈ) 
- ਸਸ ੫, ੨੬੧ (1356) 
ਧਾਰਣਹਾਰ --- ਧਾਰਣ ਦੇ ਸਮਰਥ, ਧਾਰ ਸਕਣ ਵਾਲੇ ਨੇ 
“ਦਇਆ ਧਾਰੀ ਤਿਨਿ ਧਾਰਣਹਾਰ । ? 
- ਰਾਮ ੫, ਅਸ ੪, ੭੩ (915) 


“ਦੂਜੀ ਅਵਰ ਨ ਜਾਪਸਿ ਕਾਈ ਸਗਲ ਤੁਮਾਰੀ ਧਾਰਣਾ। ” 
- ਮਾਰੂ ੫, ਸੋਲਾ ੬, ੧:੩ (1076) 
(ਮਹਾਨਕੋਸ਼ ਅਰਥ “ਧਾਰਣ ਦੀ ਕ੍ਰਿਆ” ਕਰਦਾ ਹੈ) 
ਧਾਰਨਾ, ਟਿਕਾਉਣਾ 
“ਕੰਠ ਰਮਣੀਯ ਰਾਮ ਰਾਮ ਮਾਲਾ ਹਸਤ ਉਚ ਪ੍ਰੇਮ ਧਾਰਣੀ। ? 
੍‌੍ - ਸਸ ੫, ੩੨੧ (1356) 


“ਹਿਰਦੈ ਨਾਮੁ ਸਰਬ ਧਨੁ ਧਾਰਣੁ ਗੁਰ ਪਰਸਾਦੀ ਪਾਈਐ। 
-ਭੈਰ ੧, ੭, ੧:੧ (1127) 


“ਗਹਿ ਭੁਜਾ ਲੇਵਹੁ ਨਾਮੁ ਦੇਵਹੁ ਦ੍ਰਿਸਟਿ ਧਾਰਤ ਮਿਟਤ ਪਾਪ। ”” (ਅੱਖਾਂ ਰੱਖਦਿਆਂ 
ਭਾਵ ਵੇਖਦਿਆਂ ਹੀ) 
- ਆਸਾ ੫, ਛੰਤ ੧੪, ੩:੫ (462) 

“ਬਹਤੀ ਜਾਤ ਕਦੇ ਦ੍ਰਿਸਟਿ ਨ ਧਾਰਤ। ” (ਭਾਵ ਧਿਆਨ ਨਹੀਂ ਦਿੰਦਾ) 

- ਸੂਹੀ ੫, ੩੩, ੧:੧ (743) 
“ਰਾਮ ਰਤਨੁ ਰਿਦ ਤਿਲੁ ਨਹੀ' ਧਾਰਤ। ” (ਧਾਰਨ ਕਰਦਾ, ਭਾਵ ਵਸਾਉ'ਦਾ 
ਟਿਕਾਉਂਦਾ ਹੈ) 

- ਸੂਹੀ ੫, ੩੩, ੨੨ (743) 


“ਅਨਿਕ ਰੂਪ ਖਿਨ ਮਾਹਿ ਕੁਦਰਤਿ ਧਾਰਦਾ। ”” 


- ਗੂਜ ੫, ਵਾਰ ੪:੫ (519) 


“ਕਾਰਨ ਕਰਨਾ ਧਾਰਨ ਧਰਨਾ ਏਕੈ ਏਕੈ ਸੋਇਨਾ। ” 

- ਆਸਾ ੫. ੧੪੪, ੨੧੯੧ (407) 
(2) ਆਸਰਾ ਦੇਣ ਵਾਲੇ 
“ਸਰਬ ਧਾਰਨ ਪ੍ੁਰਤਿਪਾਰਨ ਇਕ ਬਿਨਉ ਦੀਨਾ । ”” 





2363 


- ਮਾਰੂ ੫, ੨੨੦ ੨੧ (452) 


“ਜੀਅ ਜੰਤ ਸਭ ਪੇਖੀਅਹਿ ਪਭ ਸਗਲ ਤੁਮਾਰੀ ਧਾਰਨਾ। ”? 
- ਰਾਮ ੫, ਅਸ ੫. ੧:੧ (915) 


- ਮਾਝ ੫, ੨੬, ੨੧ (102) 
(2) ਧਾਰਦਾ ਹੈ, ਦੇ'ਦਾ ਹੈ 
““ਅਹਿ ਨਿਸਿ ਪਾਲਹਿ ਰਾਖਿ ਲੇਹਿ ਆਤਮ ਸੁਖ ਧਾਰਾ। ”” 

- ਗਉਂ ੧, ਅਸ ੧੭, ੧:੨ (228) 

“ਜਿਨਿ ਕੀਆ ਤਿਸੁ ਸਿਮਰਿ ਪਰਾਨੀ ਜੀਉ ਪ੍ਰਾਨ ਜਿਨਿ ਧਾਰਾ। ” (ਦਿੱਤਾ ਹੈ) 

- ਦੇਵ ੫, ੧੧, ੧:੧ (530) 
(3) ਧਾਰਿਆ/ਟਿਕਾਇਆ ਹੈ 
“ਗੁੜੁ ਕਰਿ ਗਿਆਨੁ ਧਿਆਨੁ ਕਰਿ ਮਹੂਆ ਭਉ ਭਾਠੀ ਮਨ ਧਾਰਾ। ”” 

- ਰਾਮ ਕਬ, ੨, ੧:੧ (969) 


“ਭਗਤ ਜਨਾ ਕਉ ਰਾਖਦਾ ਆਪਣੀ ਕਿਰਪਾ ਧਾਰਿ। ” 
- ਸਿਰੀ ੪, ੮੧, ੪:੧ (46) 
“ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਹਰਿ ਜਪੀਐ ਕਿਰਪਾ ਧਾਰਿ। ? (ਕਰੇ ਤਾਂ) 


- ਸਿਰੀ ੪, ਪਹ ੩, ੧:੬ (76) 
“ਮੇਰੇ ਸਤਿਗੁਰ ਅਪਨੇ ਬਾਲਿਕ ਰਾਖਹੁ ਲੀਲਾ ਧਾਰਿ। ” (ਕਰਕੇ, ਭਾਵ ਵਰਤਾਕੇ) 
- ਆਸਾ ੫, ੩੭, ੧੧ (379) 
(2) ਰਖ ਕੇ, ਧਰ ਕੇ 
“ਆਪਣੇ ਸੇਵਕ ਕੀ ਪੈਜ ਰਖੀਆ ਦੁਇ ਕਰਿ ਮਸਤਕਿ ਧਾਰਿ ਜੀਉ।” 
- ਸਿਰੀ ੧, ਅਸ ੨੮, ੧੬:੩ (72) 
“ਤੁਲਾ ਧਾਰਿ ਤੋਲੇ ਸੁਖ ਸਗਲੇ ਬਿਨੁ ਹਰਿ ਦਰਸ ਸਭੋ ਹੀ ਥੋਰਾ। ” (ਤਕੜੀ ਵਿਚ 
ਰੱਖ ਕੇ) 
- ਗਉ ੫, ੧੨੧", ੧:੨ (204) 
“ਆਆਪੇ ਕਾਰਣੁ ਜਿਨਿ ਕੀਆ ਕਰਿ ਕਿਰਪਾ ਪਗੁ ਧਾਰਿ। ” (ਧਰਦਾ ਹੈ, ਪਾਉਂਦਾ ਹੈ 
(ਹਿਰਦੇ ਵਿਚ) ਭਾਵ ਮਿਲਦਾ ਹੈ। 
- ਰਾਮ ੧, ਓਅੰ ੫੨੪੨ (937) 
(3) ਟਿਕਾ ਕੇ, ਧਾਰ ਕੇ, ਸੰਭਾਲ ਕੇ 
“ਕਾਰਣੁ ਕਰਤੇ ਵਸਿ ਹੈ ਜਿਨਿ ਕਲ ਰਖੀ ਧਾਰਿ। ? 
- ਮਾਝ ੧, ਵਾਰ ੨੩ਸ, ੨, ੨:੪ (148) 
“ਓਹੁ ਕਿਉ ਮਨਹੁ ਵਿਸਾਰੀਐ ਹਰਿ ਰਖੀਐ ਹਿਰਦੈ ਧਾਰਿ। ? (ਟਿਕਾਕੇ) 
- ਗਉ ੩, ਅਸ ੯, ੩:੨ (233) 
“ਭਰਿਪੁਰਿ ਧਾਰਿ ਰਹੇ ਮਨ ਮਾਹੀ। ? (ਸੰਭਾਲ ਕੇ ਹੇ ਹਰੀ ਸਰਬ ਵਿਆਪੀ ਹੋ ਸਭ 
ਨੂੰ ਮਨ ਵਿਚ ਸੰਭਾਲ ਰਹੇ ਹੋ) 





2364 


- ਆਸਾ ੧, ਅਸ ੯, ੬:੩ (416) 


(4) ਧਾਰਨ ਕਰਕੇ, ਗੁਹਿਣ ਕਰਕੇ, ਵਰਤਾ ਕੇ 
“ਕਲਾ ਧਾਰਿ ਜਿਨਿ ਸਗਲੀ ਮੋਹੀ। ” (ਵਰਤਾ ਕੇ) 
- ਗਉ ੫. ਸੁਖ ੧੮, ੮:੨ (287) 
“ਮੇਰੀ ਮੇਰੀ ਧਾਰਿ ਬੰਧਨਿ ਬੰਧਿਆ। ” (ਧਾਰਨ/ਗ੍ੁਹਿਣ ਕਰਕੇ) 
- ਸ਼ੂਹੀ ੫, ੫, ੩:੧ (761) 


“ਨਿਹਚਲੁ ਸਾਚੁ ਰਹਿਆ ਕਲ ਧਾਰਿ। ” (ਵਰਤਾ ਕੇ) 
- ਬਿਲਾ ੩, ਵਾ ੧, ੧੦:੫ (842) 
(5) ਖਿਲਰ ਰਹੀ, ਪਸਰ ਰਹੀ 
“ਭਰਿਪੁਰਿ ਧਾਰਿ ਰਹੀ ਸੋਭ ਜਾ ਕੀ। ? 
- ਆਸਾ ੫, ੨੪, ੧":੨ (376) 
(6) ਆਸਰਾ/ਸਹਾਰਾ ਦੇ ਰਿਹਾ 
“ਭਰਿਪੁਰਿ ਧਾਰਿ ਰਹਿਆ ਸਭ ਠਉਰੇ । ” 
- ਆਸਾ ੧, ਅਸ ੧, ੧":੨ (411) 
(7) ਸਮਝ ਲਈਏ, ਮੰਨ ਲਈਏ 
“ਕਾਇਆ ਕਾਗਦੁ ਜੇ ਥੀਐ ਪਿਆਰੇ ਮਨੁ ਮਸਵਾਣੀ ਧਾਰਿ। ”” 
- ਸੋਰ ੧, ਅਸ ੩, ੮:੧ (636) 


(1) ਅਪਣਾਉਂਦਾ, ਹਿਰਦੇ ਵਿਚ ਟਿਕਾਉ'ਦਾ 
“ਉਨਮਤ ਮਾਨ ਹਿਰਿਓ ਮਨ ਮਾਹੀ ਗੁਰ ਕਾ ਸਬਦੁ ਨ ਧਾਰਿਓ ਰੇ।” 

- ਗਉ ਕਬ, ੫੬, ੨੨ (335) 
(2) ਰਖਿਆ 
“ਚਤੁਰ ਦਿਸਾ ਕੀਨੋ ਬਲੁ ਅਪਨਾ ਸਿਰ ਊਪਰਿ ਕਰੁ ਧਾਰਿਓ। ” 

- ਧਨਾ ੫. ੪੫, ੧:੧ (681) 
(3) ਬਣਾਇਆ, ਸਿਰਜਿਆ 
“ਆਆਪੇ ਸਚੁ ਧਾਰਿਓ ਸਭੁ ਸਾਚਾ ਸਚੇ ਸਚਿ ਵਰਤੀਜਾ ਹੇ। ” 

- ਮਾਰੂ ੫, ਸੋਲਾ ੩, ੪:੩ (1073) 

“ਸੁਰਿ ਨਰ ਸਪਤ ਸਮੁਦੂ ਕਿਅ ਧਾਰਿਓ ਤ੍ਰਿਭਿਵਣ ਜਾਸੁ। ” (ਟਿਕਾਇਆ) 

- ਸਵ ੪, ਨਲ ੫:੩ (1399) 
(4) ਆਸਰਾ ਦਿਤਾ 
“ਗਰਭ ਕੁੰਟ ਮਹਿ ਜਿਨਹਿ ਧਾਰਿਓ ਨਹੀ ਬਿਖੈ ਬਨ ਮਹਿ ਹੋਰ। ” (ਭਾਵ 
ਬਚਾਇਆ) 

- ਕੇਦਾ ੫, ੧੦, ੨੯੧ (1121) 


ਧਾਰਿਆ ---- (1) ਟਿਕਾਇਆ ਹੋਇਆ ਹੈ, ਆਸਰਾ ਦਿੱਤਾ ਹੋਇਆ ਹੈ 
“ਜਿਨਿ ਕਰਿ ਕਾਰਣੁ ਧਾਰਿਆ ਸੋਈ ਸਾਰ ਕਰੇਇ। ”? 
- ਸਿਰੀ ੩, ੬੦, ੨:੧ (37) 
“ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ। ” (ਟਿਕਾਇਆ, ਸਥਾਪਿਤ 
ਕੀਤਾ) 
- ਰਾਮ ਬਸ, ਵਾਰ ੭:੨ (968) 
“ਵੇਕੀ ਜੰਤ ਉਪਾਇ ਅੰਤਰਿ ਕਲ ਧਾਰਿਆ। ? (ਟਿਕਾਈ) 





2365 


- ਮਾਰੂ ੫, ਵਾਰ ੧:੬ (1094) 
(2) ਗੁਹਿਣ ਕੀਤਾ, ਲਿਆ 
“ਜਿਸੁ ਕਾਰਣਿ ਤਨੁ ਧਾਰਿਆ ਸੋ ਪ੍ਰਭੁ ਡਿਠਾ ਨਾਲਿ। ” (ਜਨਮ ਲਿਆ) 
- ਸਿਰੀ ੫, ੮੭, ੨:੧ (48) 
“ਗੁਰ ਗਿਆਨੁ ਖੜਗੁ ਹਥਿ ਧਾਰਿਆ ਜਮੁ ਮਾਰਿਅੜਾ ਜਮਕਾਲਿ। ” (ਧਾਰਨ 
ਕਰ/ਫੜ ਕੇ) 
- ਗਉ ੪, ਕਰ ੨, ੭:੨ (235) 
“ਸਾਧ ਰੂਪ ਅਪਨਾ ਤਨੁ ਧਾਰਿਆ। ” (ਧਾਰਨ ਕੀਤਾ, ਬਣਾਇਆ) 
- ਮਾਰੂ ੫, ੧੯, ੪:੭ (1005) 
(3) ਧਰਿਆ, ਰਖਿਆ 
“ਸੇ ਮਥੇ ਨਿਹਚਲ ਰਹੇ ਜਿਨ ਗੁਰਿ ਧਾਰਿਆ ਹਥੁ। ” 
- ਸਿਰੀ ੫, ੯੦, ੩:੨ (49) 


(4) ਸਿਰਜੇ, ਬਣਾਏ 
“ਅਨਦ ਬਿਨੋਦ ਭਰੇਪੁਰਿ ਧਾਰਿਆ। ? 


- ਆਸਾ ੫. ੨੪, ੧੧ (376) 
“ਤੂ ਸਚਾ ਸਾਹਿਬੁ ਸਚੁ ਸਚੁ ਸਭੁ ਧਾਰਿਆ। ” (ਬਣਾਇਆ) 
- ਮਾਰੂ ੫, ਵਾਰ ੧:੧ (1094) 
(5) ਕਰਾਇਆ 
“ਅਉਖਧ ਮੰਤ੍ਰ ਮੂਲ ਮਨ ਏਕੈ ਮਨਿ ਬਿਸ੍ਹਾਸੁ ਪਭ ਧਾਰਿਆ। ” 
- ਧਨਾ ੫, ੧੬, ੨੧ (675) 


(1) ਧਾਰਨ ਕਰਨਾ, ਗੁਹਿਣ ਕਰਨਾ, ਵਰਤਾਉਣਾ 
“ਮੋਨੀ ਮੋਨਿ ਧਾਰੀ। ” 
- ਸਿਰੀ ੫, ਅਸ ੨੭, ੩੧ (71) 
“ਆਪਿ ਦਇਆਲਿ ਦਇਆ ਪ੍ਰਭਿ ਧਾਰੀ। ”” 
- ਮਾਝ ੪, ੫, ੪੧੧ (95) 
“ਰਚਿ ਰਚਨਾ ਅਪਨੀ ਕਲ ਧਾਰੀ। ” (ਵਰਤਾਈ) 
- ਗਉ ੫. ਸੁਖ ੧੮, ੮:੯ (288) 
“ਗੁਰਿ ਪੂਰੈ ਅਪਨੀ ਕਲ ਧਾਰੀ ਸਭ ਘਟ ਉਪਜੀ ਦਇਆ। ” (ਵਰਤਾਈ) 
- ਸੋਰ ੫, ੩੯, ੧:੩ (618) 
(2) ਕੀਤੀ 
“ਪਾਰਬ੍ਰਹਮ ਪੁਭ ਕਿਰਪਾ ਧਾਰੀ। ” 
- ਗਉਂ ੫, ੧੭੨, ੧੨ (200) 
(3) ਸਿਰਜੀ, ਬਣਾ ਕੇ, ਟਿਕਾਈ 
“ਢਚੇਤਿ ਮਨਾ ਪਾਰਬੁਹਮੁ ਪਰਮੇਸਰੁ ਸਰਬ ਕਲਾ ਜਿਨਿ ਧਾਰੀ। ”” 
- ਗਉ ੫. ਛੰਤ ੩, ੩:੧ (249) 
“ਹਰਿ ਸਿਮਰਨਿ ਧਾਰੀ ਸਭ ਧਰਨਾ। ” (ਬਣਾਈ) 
- ਗਉ ੫. ਸੁਖ ੧, ੮:੫ (263) 
(4) ਜੋ ਟਿਕਾਈ ਹੋਈ ਹੈ ਭਾਵ ਰਚਨਾ 
“ਆਪਿ ਸਤਿ ਸਤਿ ਸਭ ਧਾਰੀ। ” 





2366 


- ਗਉ ੫. ਸੁਖ ੧੭, ੧:੫ (285) 
(5) ਗ੍ਰਹਿਣ ਕੀਤੀ, ਅਪਣਾਈ, ਅੰਗੀਕਾਰ ਕੀਤੀ 
“ਗੁਣ ਵਿਹੂਣ ਮਾਇਆ ਮਲੁ ਧਾਰੀ। ”” 


- ਆਸਾ ੪, ੫2੭, ੩੧ (367) 
“ਨਾਮ ਤੇਰੇ ਕੀ ਆਸ ਮਨਿ ਧਾਰੀ। ” (ਭਾਵ ਰੱਖੀ) 
- ਆਸਾ ੫, ੬੯, ੨੨ (388) 
“ਅਬ ਓਟ ਧਾਰੀ ਪਭ ਮੁਰਾਰੀ ਸਰਬ ਸੁਖ ਹਰਿ ਨਾਇਓ। ” (ਲਈ, ਧਾਰਨ ਕੀਤੀ) 
- ਆਸਾ ੫. ਛੰਤ ੮, ੩:੪ (458) 
“ਤਾ ਤੇ ਮੋਹਿ ਧਾਰੀ ਓਟ ਗੋਪਾਲ। ” (ਲਈ) 
- ਧਨਾ ੫, ੨੧, ੧":੧ (676) 
“ਮੇਰੀ ਤੇਰੀ ਮੁੰਦ੍ਰਾ ਧਾਰੀ। ? 
- ਰਾਮ ੫, ੧੩, ੨੨ (886) 
“ਨਾਨਕ ਗੁਰਮੁਖਿ ਨਾਮੁ ਅਮੋਲਕੁ ਜੁਗਿ ਜੁਗਿ ਅੰਤਰਿ ਧਾਰੀ। ? (ਵਸਾਈ) 
- ਸਾਰ ੧, ੩, ੪:੨ (1198) 
“ਨਾਮ ਧਾਰੀ ਸਰਨਿ ਤੇਰੀ। ” (ਧਾਰਨ ਕਰਦਾ ਭਾਵ ਜਪਦਾ) 
- ਕਲਿ ੫, ੭, ੧:੧ (1322) 
(6) ਧਾਰਾ 
“ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਿ ਨਿਮਖ ਨ ਮਨ ਤੇ ਟਾਰੀ ਰੇ।” 
- ਆਸਾ ੫. ੧੩੪, ੧”:੧ (404) 
(7) ਧਰਦਾ/ਕਰਦਾ ਹਾਂ 
“ਗੁਰ ਕੈ ਬਚਨਿ ਰਿਦੈ ਧਿਆਨੁ ਧਾਰੀ। ”? 
- ਸ਼ੂਹੀ ੫, ੧੮, ੧:੧ (740) 
(8) ਵਾਲੀ 
“ਪੰਚ ਬੈਲ ਗਡੀਆ ਦੇਹ ਧਾਰੀ। ”” 
- ਰਾਮ ੧, ੧੧, ੨:੧ (879) 
(9) ਧਾਰਨ ਕਰਾਂ, ਰੱਖਾਂ 
“ਚਰਨ ਕਮਲ ਹਿਰਦੈ ਨਿਤ ਧਾਰੀ। ”” 
- ਮਾਰੂ ੫, ਸੋਲਾ ੧੪, ੧:੧ (1085) 


ਧਾਰੀਅਨੁ --- (1) ਕੀਤੀ 
“ਜਿਨ ਕਉ ਕਿਰਪਾ ਧਾਰੀਅਨੁ ਤਿਨਾ ਸਤਿਗੁਰੁ ਮਿਲਿਆ ਆਇ। ”” 
- ਸਲੋ ੩, ੧੮:੧ (1414) 
(2) ਸਿਰਜੀ, ਬਣਾਈ 
“ਸਚੀ ਕੁਦਰਤਿ ਧਾਰੀਅਨੁ ਸਚਿ ਸਿਰਜਿਓਨੁ ਜਹਾਨੁ। ” 
- ਸਿਰੀ ੫, ੮੬, ੪:੨ (48) 


ਧਾਰੀਆ ---- (1) ਸਿਰਜੀ/ਟਿਕਾਈ ਹੈ 
“ਮਾਨਹਿ ਤ ਏਕੁ ਅਲੇਖੁ ਠਾਕੁਰੁ ਜਿਨਹਿ ਸਭ ਕਲ ਧਾਰੀਆ। ? 
- ਗਉ ੫. ਛੰਤ ੨, ੨:੩ (248) 
(2) ਕੀਤੀ 
“ਕਿਰਪਾ ਧਾਰੀਆ ਹਾਂ। ”” 





407 


- ਆਸਾ ੫. ੧੬੨, ੧੫ (410) 
(3) ਸਿਰਜੀ ਹੋਈ, ਬਣਾਈ ਹੋਈ ਭਾਵ ਸ੍ਰਿਸ਼ਟੀ 
“ਤਿਸੁ ਸਿਉ ਲਾਇਨਿ ਰੰਗੁ ਜਿਸ ਦੀ ਸਭ ਧਾਰੀਆ। ”” 
- ਗੂਜ ੫, ਵਾਰ ੯:੫ (520) 
(4) ਵਰਤਾਈ 
“ਘਰਿ ਸਭਾਗੈ ਸਬਦ ਵਾਜੇ ਕਲਾ ਜਿਤੁ ਘਰ ਧਾਰੀਆ। ”” 
- ਰਾਮ ੩, ਅਨੰ ੫:੨ (917) 


੮੮੮ (1) ਟਿਕਾਈ ਹੋਈ ਹੈ 


“ਮਾਪੇ ਹੀ ਕਰਣਾ ਕੀਓ ਕਲ ਆਪੇ ਹੀ ਤੈ ਧਾਰੀਐ । ”” 
- ਆਸਾ ੧, ਵਾਰ ੨੦:੧ (474) 


(2) ਥਾਪੀ ਹੋਈ ਭਾਵ ਸ੍ਰਿਸ਼ਟੀ 
“ਕੂੜੁ ਨ ਜਾਧੈ ਕਿਛੁ ਤੇਰੀ ਧਾਰੀਐ। ” 


- ਗੂਜ ੫, ਵਾਰ ੧:੩ (518) 


“ਨਾਮ ਧਾਰੀਕ ਉਧਾਰੇ ਭਗਤਹ ਸੰਸਾ ਕਉਨ। ” 


- ਆਸਾ ੫. ਛੰਤ ੮, ੪:੧ (458) 


- ਗਉਂ ੫, ੧੪੯, ੩:੨ (196) 


“ਨਿਜ ਘਰਿ ਧਾਰੁ ਚੁਐ ਅਤਿ ਨਿਰਮਲ ਜਿਨਿ ਪੀਆ ਤਿਨ ਹੀ ਸੁਖੁ ਲਹੀਆ। ”” 
- ਬਿਲਾ ੪, ਅਸ ੩, ੬:੨ (835) 
(3) ਧਾਰਨ ਕਰੋ, ਕਰੋ 
“ਹਰਿ ਜੀਉ ਅਪਣੀ ਕਿਰਪਾ ਧਾਰੁ। ? 
- ਭੈਰ ੩, ੮, ੧":੧ (1129) 


“ਗਾਵਹਿ ਖੰਡ ਮੰਡਲ ਵਰਭੰਡਾ ਕਰਿ ਕਰਿ ਰਖੇ ਧਾਰੇ । ” 
- ਜਪੁ ੧, ੨੭:੧੪ (6) 
(2) ਟਿਕਾਏ, ਵਸਾਏ, ਰਖੇ 
“ਹਰਿ ਹਰਿ ਨਾਮੁ ਦਇਆ ਮਨਿ ਧਾਰੇ । ” 
- ਮਾਝ ੪, ੪, ੪੨੨ (95) 
“ਅਖਰ ਮਹਿ ਤ੍ਰਿਭਿਵਨ ਪੁਭਿ ਧਾਰੇ। (ਟਿਕਾਏ ਭਾਵ ਬਿਆਨੇ/ਪ੍ੁਗਟਾਏ) 
- ਗਉ ੫. ਬਾਅ ੫੪:੧ (261) 
“ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ। ” (ਥਾਪੇ ਹੋਏ) 
- ਧਨਾ ੫, ੧੨, ੧:੨ (674) 
(3) ਆਸਰੇ 
“ਸੰਤ ਪਿਆਰੇ ਸਚੈ ਧਾਰੇ ਵਡਭਾਗੀ ਦਰਸਨੁ ਪਾਵਣਿਆ। ”” 
- ਮਾਝ ੫, ਅਸ ੩੫, ੧੨ (130) 





2368 


(4) ਕਰੇ 
“ਨਾਨਕ ਕਉ ਪ੍ਰਭ ਕਿਰਪਾ ਧਾਰੇ । ” 
- ਗਉ ੫. ੧੧੧, ੪:੩ (202) 
“ਬਿਨਵੰਤਿ ਨਾਨਕ ਸਰਣਿ ਤੇਰੀ ਰਾਖੁ ਕਿਰਪਾ ਧਾਰੇ । ” (ਕਰਕੇ) 
- ਆਸਾਂ ੫, ਛੰਤ ੨, ੩੬ (453) 
(5) ਗ੍ਰਹਿਣ ਕਰਦਾ, ਅੰਗੀਕਾਰ ਕਰਦਾ 
“ਕੋਟਿ ਕਰਮ ਕਰੈ ਹਉ ਧਾਰੇ। ? 
- ਗਉ ੫. ਸੁਖ ੧੨, ੩:੧ (278) 
(6) ਸਿਰਜਦਾ/ਰਚਦਾ ਹੈ 
“ਕੁਦਰਤਿ ਬੀਚਾਰੇ ਧਾਰਣ ਧਾਰੇ ਜਿਨਿ ਕੀਆ ਸੋ ਜਾਣੈ। ”” 
- ਵਡ ੧, ਅਲਾ ੨, ੪੩ (580) 
(7) ਵਰਤਾਏ 
“ਸਭਿ ਕੁਸਲ ਖੇਮ ਪ੍ਰਭਿ ਧਾਰੇ। ” 
- ਸੋਰ ੫, ੬੫, ੧੧ (625) 
(8) ਭਾਵ ਰਖਦਾ ਹੈ 
“ਹਉਮੈ ਮਾਰਿ ਮਿਲੇ ਪਗੁ ਧਾਰੇ। ”” 
- ਧਨਾ ੧, ਅਸ ੧, ੫:੪ (686) 
(9) ਭਾਵ ਚੁੱਕ ਲਿਆ 
“ਗੁਰਮਤਿ ਕ੍ਰਿਸਨਿ ਗੋਵਰਧਨ ਧਾਰੇ। ” 
- ਮਾਰੂ ੧, ਸੋਲਾ ੨੦, ੧੦:੧ (1041) 


(1) ਉਧਾਰਦਾ ਹੈ (ਸ਼ਬਦਾਰਥ); ਆਸਰਾ ਦਿੰਦਾ ਹੈ (ਨਿਰਣੈ) ਧਰਵਾਸ ਦਿੰਦਾ ਹੈ, 
ਸਹਾਰਾ ਦਿੰਦਾ ਹੈ (ਦਰਪਣ) ਸੰਥਿਆ-ਦੋਵੇ' ਅਰਥ ਦਿੰਦਾ ਹੈ - ਪਾਠ ਜਨਕ ਉਧਾਰੈ 
“ਕਰਕੇ ” ਜਨਕ ਨੂੰ ਉਧਾਰਦਾ ਹੈ। ਅਰਥ ਵੀ ਕਰਦਾ ਹੈ) 
“ਹਰਿ ਕਾ ਨਾਮੁ ਜਨ ਕਉ ਧਾਰੈ । ” 
- ਗਉਂ ੫, ੧੧੮, ੩:੧ (189) 
(2) ਕਰੇ 
“ਜਾ ਕਉ ਅਪਨੀ ਕਿਰਪਾ ਧਾਰੈ । ? 
- ਗਉਂ ੫, ੧੨੧, ੧:੧ (190) 
(3) ਧਾਰਨ ਕਰੇ, ਵਸਾਏ 
“ਗੁਰ ਕਾ ਸਬਦੁ ਰਿਦ ਅੰਤਰਿ ਧਾਰੈ । ”? 
- ਗਉਂ ੫, ਅਸ ੩, ੧:੧ (236) 
(4) ਖਿਆਲ ਰਖਦਾ ਹੈ, ਲੋਚਦਾ ਹੈ, ਸੋਚਦਾ ਹੈ 
“ਯਾ ਉਬਰਨ ਧਾਰੈ ਸਭੁ ਕੋਉ। ” 
ਨ - ਗਉ ੫, ਬਾਅ ੪੩੫ (259) 


(5) ਧਾਰਨ ਕਰਵਾਇਆ ਹੈ, ਬੰਨ੍ਹਿਆ ਹੈ 
“ਸਗਲੀ ਸਮਗ੍ਰੀ ਅਪਨੈ ਸੂਤਿ ਧਾਰੈ। ” 


- ਗਉਂ ੫. ਸੁਖ ੧੦, ੩:੯ (276) 
(6) ਸਮਝਦਾ ਹੈ 
“ਜਬ ਧਾਰੈ ਕੋਊ ਬੈਰੀ ਮੀਤੁ । ” 





2369 


- ਗਉ ੫. ਸੁਖ ੧੨, ੪:੫ (278) 
(7) ਧਾਰ ਦਾ 
“ਕਹੁ ਨਾਨਕ ਸੁਣਿ ਭਰਥਰਿ ਜੋਗੀ ਖੀਵਾ ਅੰਮ੍ਰਿਤ ਧਾਰੈ । ” 
- ਆਸਾ ੧, ੩੮, ੪੨ (360) 
(8) ਟਿਕਾਣਾ, ਸਥਿਰ ਕਰਨਾ 
“ਸੁੰਨ ਸਬਦੁ ਅਪਰੰਪਰਿ ਧਾਰੈ। ” (ਅਪੰਰਪਰ ਵਿਚ ਟਿਕਾਈ ਰਖਦਾ ਹੈ) 
- ਰਾਮ ੧, ਸਿਗੋ ੫੪:੩ (944) 
-<-- ਸਿਰਜਿਆ 
“ਜਿਸਹਿ ਧਾਰ੍ਉ ਧਰਤਿ ਅਰੁ ਵਿਉਮੁ ਅਰੁ ਪਵਣੁ ਤੇ ਨੀਰ ਸਰ ਅਵਰ ਅਨਲ 
ਅਨਾਦਿ ਕੀਅਉ। ”” 
- ਸਵ ੪, ਨਲ ੫:੧ (1399) 


- ਗਉਂ ੫, ੧੨੦, ੧:੨ (190) 


“ਨਾਮ ਰੰਗਿ ਇਹੁ ਮਨੁ ਤ੍ਰਿਪਤਾਨਾ ਬਹ੍ਰਿ ਨ ਕਤਹੂੰ ਧਾਵਉ ਰੇ। ” 
- ਆਸਾ ੫, ੧੩੧, ੧੨ (404) 
“ਧਾਵਉ ਦਸਾ ਅਨੇਕ ਪ੍ਰੇਮ ਪੁਭ ਕਾਰਣੇ । ” (ਜਾਂਦਾ, ਦੌੜਦਾ) 
- ਫੁਨ ੫. ੧੬੧੧ (1363) 


“ਛੋਡਿ ਜਾਇ ਖਿਨ ਭੀਤਰਿ ਤਾ ਕਉ ਉਆ ਕਉ ਫਿਰਿ ਫਿਰਿ ਧਾਵਸਿ ਰੇ।” 

- ਮਾਰੂ ੫, ੭, ੧੨ (1000) 

ਧਾਵਸਿਤਾ --- ਦੌੜਦਾ ਹੈ 

“ਏਕਸੁ ਚਰਣੀ ਜੇ ਚਿਤੁ ਲਾਵਹਿ ਲਬਿ ਲੋਭਿ ਕੀ ਧਾਵਸਿਤਾ। ” 

- ਗਉ ੧, ੧੫, ੩:੨ (156) 
ਜਾਈਏ, ਭਟਕੀਏ 
“ਭਗਤਿ ਠਗਉਰੀ ਪਾਇ ਮੋਹਹ ਅਨਤ ਕਤਹੂ ਨ ਧਾਵਹ। ” 

- ਬਿਲਾ ੫. ਛੰਤ ੨, ੨:੫ (846) 


ਹੋਰ ਰੂਪ: 
ਧਾਵਹਿ - 
“ਦਹ ਦਿਸਿ ਧਾਵਹਿ ਕਰਮਿ ਲਿਖਿਆਸੁ। ? (ਦੌੜਦੇ/ਭਟਕਦੇ ਫਿਰਨ) 
- ਗਉ ੧, ੬, ੩:੪ (152) 
“ਮਿਥਿਆ ਚਰਨ ਪਰ ਬਿਕਾਰ ਕਉ ਧਾਵਹਿ। ” (ਦੌੜੇ/ਭਟਕਦੇ ਫਿਰਦੇ) 
- ਗਉ ੫. ਸੁਖ ੫, ੫:੫ (269) 


ਧਾਵਹੀ - 
“ਮਾਇਆ ਕਾਰਨਿ ਧਾਵਹੀ ਮੂਰਖ ਲੋਗ ਅਜਾਨ। ” (ਦੌੜਦੇ/ਭਟਕਦੇ ਫਿਰਦੇ ਹਨ) 
- ਸਲੋ ੯, ੨੮੧੧ (1427) 





2370 


ਧਾਵਹੁ - 
“ਅਵਗੁਣ ਛੋਡਿ ਗੁਣਾ ਕਉ ਧਾਵਹੁ ਕਰਿ ਅਵਗੁਣ ਪਛੁਤਾਹੀ ਜੀਉ। ” (ਦੌੜਦਾ ਹੈ) 
- ਸੋਰ ੧, ੯, ੨:੧ (598) 


(1) ਭਜ ਦੌੜ, ਜੋਸ਼, ਉਤਸ਼ਾਹ 
“ਬੰਨੁ ਬਦੀਆ ਕਰਿ ਧਾਵਣੀ ਤਾਂ ਕੋ ਆਖੈ ਧੰਨੁ । ” 
- ਸੋਰ ੧, ੨, ੪੧੨ (596) 
(2) ਦੌੜ ਭੱਜ ਕਰਨੀ, ਭਟਕਦੇ ਫਿਰਨਾ 
“ਮਾਇਆ ਧੰਧਾ ਧਾਵਣੀ ਦੁਰਮਤਿ ਕਾਰ ਬਿਕਾਰ । ” 
- ਪੁਭਾ ੧, ਅਸ ੩, ੨੨੧ (1343) 


ਧਾਵਣੀਆ --- ਭਟਕਦੀ/ਦੌੜੀ ਭਜੀ ਫਿਰਦੀ ਹਾਂ 
“ਹਉ ਮੁਠੜੀ ਧੰਧੈ ਧਾਵਣੀਆ ਪਿਰਿ ਛੋਡਿਅੜੀ ਵਿਧਣਕਾਰੇ । ” 
- ਵਡ ੧, ਅਲਾ ੩, ੭:੨ (581) 


(1) ਦੌੜਨ, ਦੌੜ ਭਜ ਕਰਨ 
“ਧੰਧਾ ਧਾਵਤ ਰਹਿ ਗਏ ਲਾਗਾ ਸਾਚਿ ਪਿਆਰੁ । ” 
- ਸਿਰੀ ੩, ੫੩, ੪:੩ (34) 
“ਧਾਵਤ ਵਰਜੇ ਠਾਕਿ ਰਹਾਏ।  (ਭਟਕਣ/ਦੌੜਨ ਭਜਣ ਤੋ) 
- ਗਉਂ ੩, ੨੬, ੩:੨ (159) 
“ਧਾਵਤ ਮਨੂਆ ਆਵੈ ਠਾਇ। ” (ਦੌੜਦਾ, ਚੰਚਲ) 
- ਗਉ ੫. ਅਸ ੨, ੨੨ (236) 
(2) ਧਾਵਣਾ, ਭਟਕਣ, ਦੌੜ ਭਜ 
“ਧਾਵਤ ਰਹੇ ਏਕੁ ਇਕੁ ਬੁਝਿਆ ਆਇ ਬਸੇ ਅਬ ਨਿਹਚਲੁ ਥਾਇ। ” 
੍‌ - ਆਸਾ ੫, ੯, ੨੧ (373) 
(3) ਧਾਅ ਜਾਣ ਵਾਲਾ/ਨਾਸ ਹੋ ਜਾਣ ਵਾਲਾ ਪਦਾਰਥ 
“ਧਾਵਤ ਕਉ ਧਾਵਹਿ ਬਹੁ ਭਾਤੀ ਜਿਉ ਤੇਲੀ ਬਲਦੁ ਭੂਮਾਇਓ । ”” 
- ਟੋਡੀ ੫, ੩, ੨੧੨ (172) 


“ਧਾਵੰਤ ਜੀਆ ਬਹੁ ਪੁਕਾਰੰ ਅਨਿਕ ਭਾਂਤਿ ਬਹੁ ਡੋਲਤੇ । ” 
- ਸਸ ੫, ੪੮੨ (1358) 


“ਇਹੁ ਮਨੁ ਧਾਵਤੁ ਤਾ ਰਹੈ ਜਾ ਆਪੇ ਨਦਰਿ ਕਰੇਇ। ” 
- ਸਿਰੀ ੩, ੪੩, ੧:੩ (30) 


“ਲੈ ਫਾਹੇ ਉਠਿ ਧਾਵਤੇ ਸਿ ਜਾਨਿ ਮਾਰੇ ਭਗਵੰਤ। ”” 
- ਸਲੋ ਕਬ, ੧੦੨ (1365) 





2371 


- ਮਲਾ ੫, ੨੩, ੧":੪ (1272) 


“ਜਹ ਜਹ ਮਨ ਤੂੰ ਧਾਵਦਾ ਤਹ ਤਹ ਹਰਿ ਤੇਰੈ ਨਾਲੇ। ” 

- ਆਸਾ ੩, ਛੰਤ ੭, ੩੧ (440) 
“ਮਨੂਆ ਦਹ ਦਿਸ ਧਾਵਦਾ ਓਹੁ ਕੈਸੇ ਹਰਿ ਗੁਣ ਗਾਵੈ। ” (ਦੌੜਿਆ/ ਭਟਕਦਾ 
ਫਿਰਦਾ) 


- ਵਡ ੩, ਅਸ ੨, ੧:੧ (565) 


“ਨਾਨਕ ਕਰਮਾ ਬਾਹਰੇ ਦਰਿ ਢੋਅ ਨ ਲਹਨੀ ਧਾਵਦੇ । ? 
- ਆਸਾ ੧, ਵਾਰ ੯:੨ (468) 


“ਮਨੁ ਮੇਰੋ ਧਾਵਨ ਤੇ ਛੂਟਿਓ ਕਰਿ ਬੈਠੋ ਬਿਸਰਾਮੁ । ? 
੍‌੍ - ਬਸੰ ੯, ੩, ੧":੨ (1186) 
(2) ਦੌੜਨ 
“ਪਾਵਨ ਧਾਵਨ ਸੁਆਮੀ ਸੁਖ ਪੰਥਾ ਅੰਗ ਸੰਗ ਕਾਇਆ ਸੰਤ ਸਰਸਨ। ? 
- ਕਾਨ ੫, ੨੯, ੧੨ (1303) 


“ਪ੍ਰਭ ਦਰਸ ਲੁਬਧ ਦਾਸ ਨਾਨਕ ਬਹੁੜਿ ਜੋਨਿ ਨ ਧਾਵਨੋ । ” 
- ਕਲਿ ੫, ੧੦, ੨੨ (1323) 


4 


ਦੌੜ ਭੱਜ, ਭਟਕਣ 
“ਅਨਿਕ ਕਾਜ ਅਨਿਕ ਧਾਵਰਤਾ ਉਰਝਿਓ ਆਨ ਜੰਜਾਰੀ। ? 
- ਸਾਰ ੫, ੫੯, ੧":੨ (1216) 


“ਖੋੜੇ ਛਾਡਿ ਨ ਦਹ ਦਿਸ ਧਾਵਾ। ” 
- ਗਉ ਕਬ, ਬਾਅ ੮:੨ (340) 
“ਹੋਇ ਦਾਸ ਦਾਸੀ ਤਜਿ ਉਦਾਸੀ ਬਹੁੜਿ ਬਿਧੀ ਨ ਧਾਵਾ। ” (ਦੌੜਨਾ ਪਵੇ) 
- ਬਿਲਾ ੫, ਛੰਤ ੩, ੧:੫ (847) 


ਧਾਵੀਆ ---- ਦੌੜਨਾ, ਭਟਕਣਾ 
“ਘਰ ਕਾ ਹੋਆ ਬੰਧਾਨੁ ਬਹੁੜਿ ਨ ਧਾਵੀਆ। ”? 
- ਰਾਮ ੫, ਵਾਰ ੧੫੨ (964) 


(1) ਭਟਕਦਾ/ਭਜਾ/ਦੌੜਿਆ ਫਿਰੇ 
“ਜਿਉ ਕੂਕਰੁ ਹਰਕਾਇਆ ਧਾਵੈ ਦਹ ਦਿਸ ਜਾਇ। ” 

- ਸਿਰੀ ੫, ੯੧, ੨:੧ (50) 
“ਲੈ ਤੁਰੇ ਸਉਦਾਗਰੀ ਸਉਦਾਗਰ ਧਾਵੈ। ” (ਤੁਰ ਪੈਦਾ ਹੈ, ਜਾਂਦਾ ਹੈ) 

- ਗਉਂ ੪, ੪੭, ੨੧ (166) 
“ਨਾਮੁ ਉਚਾਰੁ ਕਰੇ ਹਰਿ ਰਸਨਾ ਬਹੁੜਿ ਨ ਜੋਨੀ ਧਾਵੈ । ” (ਆਉਂਦਾ) 





ਰੀ 


- ਦੇਵ ੫, ੧੪, ੧:੨ (531) 
“ਕੋਟਿ ਕੋਟਿ ਕੋਟਿ ਲਖ ਧਾਂਵੈ। ” (ਭਜੇ ਦੌੜੇ ਭਾਵ ਯਤਨ ਕਰੇ) 
- ਵਡ ੫, ੧, ੧:੩ (562) 
“ਭੈਰਉ ਭੂਤ ਸੀਤਲਾ ਧਾਵੈ। ” (ਦੌੜਦਾ/ਭੱਜਦਾ ਹੈ) 
- ਗੋਂਡ ਨਾਮ, ੬, ੧:੧ (874) 
(ਮਹਾਨ ਕੋਸ਼/ਨਿਰਣੈ ਇਸ ਦੇ ਅਰਥ “ਧਿਆਉਂਦਾ ਹੈ” ਕਰਦਾ ਹੈ) 
(2) ਦੌੜਨਾ ਭਾਵ ਧਾਵਾ ਕਰਨਾ 
“ਪ੍ਰਭ ਕੀ ਕਲਾ ਬਿਨਾ ਕਹ ਧਾਂਵੈ। ” (ਕਿਥੇ ਦੌੜ/ਧਾਵਾ ਕਰ ਸਕਦਾ ਹੈ) 
- ਗਉ ੫. ਸੁਖ ੧੫, ੨:੬ (282) 
(3) ਮਹੂਏ ਦੇ ਫੁਲ ਜਿਨਾਂ ਤੋ ਸ਼ਰਾਬ ਬਣਦੀ ਹੈ 
“ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ ਕਰਿ ਕਰਣੀ ਕਸੁ ਪਾਈਐ। ” 
- ਆਸਾ ੧, ੩੮, ੧:੧ (360) 
(4) ਧਿਆਵੇ 
“ਜੀਅਨ ਸਭਨ ਦਾਤਾ ਅਗਮ ਗ੍ਰਾਨ ਬਿਖ੍ਾਤਾ ਅਹਿਨਿਸਿ ਧ੍ਰਾਨ ਧਾਂਵੈ ਪਲਕ ਨ ਸੋਵੈ 
ਜੀਉ। ” 
- ਸਵ ੪, ਨਲ ੧:੩ (1398) 
ਧਿਆਈਐ -- ਸਿਮਰੀਏ 
“ਜਿਸ ਦੈ ਵਸਿ ਸਭੁ ਕਿਛੁ ਸੋ ਸਭ ਦੂ ਵਡਾ ਸੋ ਮੇਰੇ ਮਨ ਸਦਾ ਧਿਆਈਐ। ” 
- ਗੋਂਡ ੪, ੫, ੪:੧ (861) 
(1) ਸਿਮਰਾਂ, ਚਿੰਤਨ ਕਰਾਂ 
“ਨਿਮਖ ਨਿਮਖ ਹਰਿ ਹਰਿ ਹਰਿ ਧਿਆਉ। ” 
- ਗਉਂ ੫, ੮੪, ੨੨ (180) 
(2) ਸਿਮਰੋ, ਧਿਆਨ ਕਰੋ, ਚਿੰਤਨ ਕਰੋ 
“ਹਲਤੁ ਪਲਤੁ ਹੋਹਿ ਦੋਵੈ ਸੁਹੇਲੇ ਅਚਰਜ ਪੁਰਖੁ ਧਿਆਉ। ”? 
- ਰਾਮ ੫, ੪੧, ੧":੨ (895) 


- ਸਿਰੀ ੩, ੩੭, ੧":੧ (27) 


ਧਿਆਇਓ - 
“ਗੁਰ ਕੈ ਬਚਨਿ ਧਿਆਇਓ ਮੋਹਿ ਨਾਉ। ” (ਧਿਆਇਆ/ਸਿਮਰਿਆ/ ਧਿਆਨ 
ਕੀਤਾ/ਚਿੰਤਨ ਕੀਤਾ ਹੈ) 


- ਗਉ ੫, ਅਸ ੮, ੧":੧ (239) 
“ਜਹ ਜਹ ਅਉਸਰੁ ਆਇ ਬਨਿਓ ਹੈ ਤਹਾ ਤਹਾ ਹਰਿ ਧਿਆਇਓ। ” (ਯਾਦ 
ਕੀਤਾ) 
- ਗੂਜ ੫, ੧੨, ੧੨ (498) 
ਧਿਆਇਆ - 





ਨ 


“ਜਿਨੀ ਨਾਮ ਧਿਆਇਆ ਗਏ ਮਸਕਤਿ ਘਾਲਿ। ” (ਸਿਮਰਿਆ, ਧਿਆਨ ਵਿਚ 
ਲਿਆਂਦਾ) 
- ਜਪ ੧, ੩੮ਸ:੫ (8) 
ਮੈ ਸਿਮਰਾਂ ਗਾ/ਧਿਆਨ ਧਰਾਂਗਾ 
“ਸਤਿਗੁਰ ਪੂਛਉ ਜਾਇ ਨਾਮੁ ਧਿਆਇਸਾ ਜੀਉ। ”” 
- ਧਨਾ ੧, ਛੰਤ ੨, ੫:੨ (689) 
ਹੋਰ ਰੂਪ: 
ਧਿਆਇਸੀ - 
“ਕਰਿ ਕਿਰਪਾ ਸਤਿਗੁਰੁ ਮੇਲਿਓਨੁ ਮੁਖਿ ਗੁਰਮੁਖਿ ਨਾਮੁ ਧਿਆਇਸੀ। ”” 
(ਧਿਆਵੇਗਾ, ਸਿਮਰੇਗਾ) 
- ਗਉਂ ੪, ਵਾਰ ੧੮ਸ, ੪, ੧:੧ (310) 


- ਸੋਰ ੫, ੫੨, ੧੨ (621) 


“ਰਸ ਰੂਪ ਰੰਗ ਅਨੰਤ ਬੀਠਲ ਸਾਸਿ ਸਾਸਿ ਧਿਆਇਣਾ। ” 
- ਰਾਮ ੫, ਛੰਤ ੨, ੨:੪ (925) 


ਧਿਆ/ਸਿਮਰ/ਧਿਆਨ ਧਰ ਕੇ 
“ਜਹ ਦਰਗਹਿ ਪ੍ਰਭੁ ਲੇਖਾ ਮਾਗੈ ਤਹ ਛੁਟੈ ਨਾਮੁ ਧਿਆਇਥਈ। ” 
- ਕਲਿ ੪, ੪, ੧:੨ (1320) 


- ਸਿਰੀ ੫, ਅਸ ੨੯, ੬੨ (73) 


“ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ। ” (ਧਿਆਉਣ ਨਾਲ) 
- ਗੂਜ ੫. ਵਾਰ ੧੭ਸ, ੫, ੧:੨ (522) 


ਧਿਆਇਦੀ - 
“ਤੁਧਨੋ ਸਭ ਧਿਆਇਦੀ ਸਭ ਲਗੈ ਤੇਰੀ ਪਾਈ।  (ਸਿਮਰਦੀ ਪਿਆਰ ਧਰਦੀ) 
- ਗਉਂ ੪, ਵਾਰ ੧:੨ (301) 
ਧਿਆਇਦੇ - 
“ਸੁਣਿ ਸੁਣਿ ਤੁਝੈ ਧਿਆਇਦੇ ਤੇਰੇ ਭਗਤ ਰਤੇ ਗੁਣਤਾਸੁ ਜੀਉ। ” 
- ਸਿਰੀ ੫, ਅਸ ੨੯, ੨੦3 (74) 


ਸਿਮਰਨ, ਧਿਆਨ ਧਾਰਨ 


“ਸਚੁ ਧਿਆਇਨਿ ਸੇ ਸਚਿ ਰਾਤੇ ਸਚੇ ਸਚਿ ਸਮਾਵਣਿਆ। ” 
- ਮਾਝ ੩, ਅਸ ੧੮, ੧":੨ (119) 





2374 


ਹੋਰ ਰੂਪ: 
ਧਿਆਇਨਿ - 
“ਨਾਮ ਧਿਆਇਨ੍੍‌ ਰੰਗ ਸਿਉ ਗੁਰਮੁਖਿ ਨਾਮਿ ਲਗੰਨ੍। ? 

- ਸੂਹੀ ੩, ਅਸ ੪, ੩੧੧ (757) 


ਧਿਆਇਲੇ --- ਸਿਮਰੀਏ, ਧਿਆਨ ਧਰੀਏ, ਯਾਦ ਕਰੀਏ 
“ਅਨੂਪ ਪਦਾਰਥੁ ਨਾਮੁ ਸੁਨਹੁ ਸਗਲ ਧਿਆਇਲੇ ਮੀਤਾ। ”” 
- ਗਉਂ ੫, ੧੩੩, ੧":੧ (208) 


ਧਿਆਈ ---- ਸਿਮਰੇ 
“ਬਿੰਥੇ ਬਿਕਾਰ ਦੁਸਟ ਕਿਰਖਾ ਕਰੇ ਇਨ ਤਜਿ ਆਤਮੈ ਹੋਇ ਧਿਆਈ। ”? 
- ਸਿਰੀ ੧, ੨੬, ੨੯੧ (23) 
(ਮਹਾਨਕੋਸ਼ ਇਥੇ “ਧਿਆਈ” ਦੇ ਅਰਥ “ਧਿਆਨ ਵਿਚ ਮਗਨ” ਕਰਦਾ ਹੈ) 
“ਸਾ ਮਤਿ ਦੀਜੈ ਜਿਤੁ ਤੁਧੁ ਧਿਆਇ। ? (ਸਿਮਰਾਂ, ਯਾਦ ਕਰਾਂ) 
- ਮਾਝ ੫, ੧੯, ੪੨੨ (100) 
ਹੋਰ ਰੂਪ: 
ਧਿਆਈ'- - 
“ਮਨ ਤਨ ਅੰਤਰਿ ਤੁਝੈ ਧਿਆਈੱ-। ? (ਧਿਆਵਾਂ, ਸਿਮਰਾਂ, ਯਾਂਦ ਕਰਾਂ) 
- ਆਸਾ ੫, ੬੦, ੩੧ (386) 
ਧਿਆਈਐ - 
“ਨਾਉ ਧਿਆਈਐ ਨਾਉ ਮੰਗੀਐ ਨਾਮੇ ਸਹਜਿ ਸਮਾਇ। ” (ਸਿਮਰੀਏ, ਯਾਦ 
ਕਰੀਏ) 
- ਸਿਰੀ ੩, ੩੪, ੧:੪ (26) 
ਧਿਆਉਣਾ ਚਾਹੀਦਾ ਹੈ 
“ਕਾਰਜੁ ਸਵਰੈ ਮਨ ਪੁਭੁ ਧਿਆਈਨਜੈ । ”” 
- ਰਾਮ ੫. ਅਸ ੧, ੬:੪ (913) 
ਸਿਮਰੇ, ਯਾਦ ਕਰੇ, ਧਿਆਨ/ਚਿੰਤਨ ਵਿਚ ਲਿਆਵੇ 
“ਸਾਹੁਰੜੈ ਕੰਮ ਸਿੰਖੇ ਗੁਰਮੁਖਿ ਹਰਿ ਹਰਿ ਸਦਾ ਧਿਆਏ। ” 
- ਸਿਰੀ ੪, ਛੰਤ ੧, ੧:੩ (78) 


ਹੋਰ ਰੂਪ: 
ਧਿਆਂਏ - 
“ਹਰਿ ਜਨ ਰਾਮ ਰਾਮ ਰਾਮ ਧਿਆਂਏ। ”? 


- ਸਾਰ ੫. ੨੩, ੧":੧ (1208) 


ਧਿਆਓ, ਸਿਮਰੋ 
“ਹਰਿ ਹਰਿ ਨਾਮੁ ਦਇਆਲੁ ਧਿਆਹਾ। ”” 

- ਜੈਤ ੪, ੮, ੨੧ (698) 
“ਜਿਉ ਤੁਧੁ ਭਾਵੈ ਤਿਉ ਤੂ ਰਾਖਹਿ ਗੁਰਮੁਖਿ ਨਾਮੁ ਧਿਆਹਾ ਹੇ। ” (ਧਿਆਇਆ 
ਜਾਂਦਾ ਹੈ) 





ਨ 


- ਮਾਰੂ ੩, ਸੋਲਾ ੧੦, ੧੫:੩ (1054) 


ਧਿਆਹੀ ---- ਧਿਆਉਂਦੇ ਹਨ 
“ਤੁ ਸਾਹਿਬੁ ਅਗਮੁ ਦਇਆਲੁ ਹੈ ਸਭਿ ਤੁਧੁ ਧਿਆਹੀ। ”? 
ਟੇ - ਗਉ ੪, ਵਾਰ ੪:੪ (302) 
ਧਿਆਉ'ਦਾ/ਯਾਦ ਕਰਦਾ/ਸਿਮਰਦਾ ਹੈ 
“ਜੋ ਜੋ ਰਚਿਓ ਸੁ ਤਿਸਹਿ ਧਿਆਤਿ। ”” 
- ਗਉ ੫. ਸੁਖ ੨੨, ੩:੬ (292) 


(1) ਸੁਰਤ, ਬਿਰਤੀ 
“ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ। ” 
- ਜਪੁ ੧, ੨੮੧ (6) 

“ਨਾਮ ਕੇ ਧਾਰੇ ਸੁਨਨ ਗਿਆਨ ਧਿਆਨ। ? (ਸੁਰਤ ਜੋੜਨੀ) 

- ਗਉ ੫. ਸੁਖ ੧੬, ੫:੪ (284) 
ਹੋਰ ਰੂਪ: 
ਧਿਆਨੰ - 
“ਗਗਨੰਤਰਿ ਵਾਸਿਆ ਗੁਣ ਪਰਗਾਸਿਆ ਗੁਣ ਮਹਿ ਗਿਆਨ ਧਿਆਨੰ। ? 

- ਸੋਰ ੧, ਅਸ ੧, ੮:੧ (635) 
(2) ਖਿਆਲ 
“ਮਨ ਆਠ ਪਹਰ ਕਰਿ ਤਿਸ ਕਾ ਧਿਆਨ। ”” 

- ਗਉ ੫. ਸੁਖ ੬, ੫:੨ (270) 


ਸੁਰਤ, ਬਿਰਤੀ, ਗਿਆਨ 


“ਬਗ ਜਿਉ ਲਾਇ ਬਹੈ ਨਿਤ ਧਿਆਨਾ। ”” 
- ਗਉ ੩, ਅਸ ੨, ੬:੨ (230) 


ਹੋਰ ਰੂਪ: 
ਧਿਆਨਾਂ - 
“ਆਪੇ ਰੂਪ ਦਿਖਾਲਦਾ ਆਪੇ ਲਾਇ ਧਿਆਨਾਂ। ” 


- ਬਿਹਾ ੪, ਵਾਰ ੧੯੨ (556) 
ਧਿਆਨ, ਸੁਰਤ, ਬਿਰਤੀ 
“ਹਿਰਦੇ ਪ੍ਰਗਾਸੁ ਗਿਆਨ ਗੁਰ ਗੰਮਿਤ ਗਗਨ ਮੰਡਲ ਮਹਿ ਧਿਆਨਾਨਾਂ। ”” 

- ਗਉਂ ਕਬ, ੭੪, ੧:੧ (339) 
ਧਿਆਨ ਵਿਚ, ਯਾਦ ਵਿਚ 
“ਖਸਮ ਸੇਤੀ ਅਰਦਾਸਿ ਵਖਾਣੈ ਉਰਧ ਧਿਆਨਿ ਲਿਵ ਲਾਗਾ। ”? 

- ਸਿਰੀ ੧, ਪਹ ੧, ੧:੩ (74) 
“ਰਸਿ ਰਸਿਆ ਹਰਿਆ ਸਦਾ ਪਕੈ ਕਰਮਿ ਧਿਆਨਿ। ? (ਧਿਆਨ ਦੁਆਰਾ) 

- ਮਾਝ ੧, ਵਾਰ ੨੦ਸ, ੧, ੧੨ (147) 


ਧਿਆਨ/ਸੁਰਤ ਲਾਉਣ ਵਾਲਾ, ਧਿਆਨ ਵਿਚ ਲਗਾ ਹੋਇਆ 





2376 


“ਗਿਆਨੀ ਧਿਆਨੀ ਗੁਰ ਗੁਰਹਾਈ। ” 
- ਆਸਾ ੧, ਸੋਦ ੨, ੨:੩ (9) 
“ਜੋ ਇਸ ਮਾਰੇ ਸੁ ਸਹਜ ਧਿਆਨੀ। ? (ਅਸਲ ਧਿਆਨ ਵਾਲਾ) 
- ਗਉ ੫, ਅਸ ੫. ੫:੪ (238) 
“ਗਰਭ ਕੁੰਡਲ ਮਹਿ ਉਰਧ ਧਿਆਨੀ। ” (ਧਿਆਨ ਵਿਚ ਬੈਠਾ) 
- ਮਾਰੂ ੧, ਸੋਲਾ ੭, ੫:੧ (1027) 
ਹੋਰ ਰੂਪ: 
ਧਿਆਨੀਆਂ - 
“ਸਿਧ ਸਾਧਿਕ ਗਿਆਨੀ ਧਿਆਨੀਆ ਕਉਣੁ ਤੁਧਨੋ ਤੋਲੈ। ” 
- ਮਾਰੂ ੫, ਵਾਰ ੨੩:੨ (1102) 


(1) ਸੁਰਤ, ਬਿਰਤੀ 
“ਸੁਣਿਐ ਲਾਗੈ ਸਹਜਿ ਧਿਆਨੁ । ? 
- ਜਪੁ ੧, ੧੦:੪ (3) 
(3) ਚਿੰਤਨ 
“ਗੁਰਮੁਖਿ ਗਿਆਨੁ ਧਿਆਨੁ ਮਨਿ ਮਾਨੁ । 
- ਆਸਾ ੧, ਅਸ ੬, ੧੧ (414) 
ਧਿਆਨ/ਸੁਰਤ ਵਾਲਾ 
“ਗੁਰ ਬਚਨੀ ਮਨੁ ਸਹਜ ਧਿਆਨੇ। ”” 
- ਬਿਲਾ ੧, ੪, ੧:੧ (796) 
ਧਿਆਨ, ਸੁਰਤਿ, ਬਿਰਤੀ 
“ਗੁਰੁ ਸੇਵੀਜੈ ਅੰਮ੍ਰਿਤੁ ਪੀਜੈ ਜਿਸੁ ਲਾਵਹਿ ਸਹਜਿ ਧਿਆਨੋ। ”? 
- ਸੂਹੀ ੫, ਛੱਤ ੧, ੩:੫ (777) 
ਧਿਆਇਆ, ਧਿਆਨ ਵਿਚ ਲਿਆਂਦਾ, ਚਿੰਤਨ ਕੀਤਾ, ਸਿਮਰਿਆ 
“ਅਬਿਨਾਸੀ ਅਬਿਗਤੁ ਧਿਆਯਉ। ” 
- ਸਵ ੪, ਕਲ ੧੬ (1396) 
ਧਿਆਨ ਕਰੇ, ਚਿੰਤਨ ਕਰਾਂ, ਸਿਮਰਾਂ 
“ਪ੍ਰਭ ਕਿਰਪਾ ਤੇ ਹਰਿ ਹਰਿ ਧਿਆਵਉ। ” 
- ਮਾਝ ੫. ੨੪, ੧:੧ (101) 
ਧਿਆਉਦਾ/ਚਿੰਤਨ/ਧਿਆਨ ਵਿਚ ਲਿਆਉਂਦਾ ਹੈ 
“ਜਿਸੁ ਹਰਿ ਹੋਇ ਕ੍ਰਿਪਾਲੁ ਸੋ ਨਾਮੁ ਧਿਆਵਈ। ”” 
- ਸੋਰ ੪, ਵਾਰ ੧੦:੪ (646) 


ਹੋਰ ਰੂਪ: 
ਧਿਆਵਏ - 
“ਸਗਲ ਖਾਣੀ ਸਗਲ ਬਾਣੀ ਸਦਾ ਸਦਾ ਧਿਆਵਏ । ” (ਧਿਆਉਂਦੇ ਹਨ) 


- ਆਸਾ ੫. ਛੰਤ ੫, ੩:੪ (456) 





ਨ 


ਧਿਆਵਹ --- ਧਿਆਉੱਦੇ/ਧਿਆਨ ਵਿਚ ਲਿਆਉਂਦੇ ਹਾਂ 

“ਕਹਿ ਨਾਮਦੇਉ ਹਮ ਨਰਹਰਿ ਧਿਆਵਹ ਰਾਮੁ ਅਭੈ ਪਦ ਦਾਤਾ। ” 

- ਭੈਰ ਨਾਮ, ੯, ੫੨ (1165) 
ਹੋਰ ਰੂਪ: 
ਧਿਆਵਹਿ - 
“ਸਭਿ ਧਿਆਵਹਿ ਸਭਿ ਧਿਆਵਹਿ ਤੁਧੁ ਜੀ ਹਰਿ ਸਚੇ ਸਿਰਜਣਹਾਰਾ। ” 
(ਸਿਮਰਦੇ/ਧਿਆਉਂਦੇ ਹਨ) 

- ਆਸਾ ੪, ਸੋਪੁ ੧, ੧੨ (10) 
ਧਿਆਵਹਿਗੇ - 
“ਦਰਸਨੁ ਛੋਡਿ ਭਏ ਸਮਦਰਸੀ ਏਕੋ ਨਾਮੁ ਧਿਆਵਹਿਗੇ । ”” 

- ਮਾਰੂ ਕਬ, ੪, ੨:੨ (1103) 
ਧਿਆਵਹੀ - 
“ਤੇਰਾ ਰੂਪੁ ਨ ਜਾਈ ਲਖਿਆ ਕਿਉ ਤੁਝਹਿ ਧਿਆਵਹੀ। ” (ਸਿਮਰਾਂ) 

- ਮਾਰੂ ੫, ਵਾਰ ੩:੩ (1095) 
ਧਿਆਵਹੁ - 
“ਹਰਿ ਧਿਆਵਹੁ ਸੰਤਹੁ ਜੀ ਸਭਿ ਦੂਖ ਵਿਸਾਰਣਹਾਰਾ। ” (ਸਿਮਰੋ) 

- ਆਸਾ ੪, ਸੋਖੁ ੧, ੧:੪ (10) 
ਧਿਆਵਹੇ - 
“ਜਹ ਸਾਧ ਸੰਤ ਇਕਤੁ ਹੋਵਹਿ ਤਹਾ ਤੁਝਹਿ ਧਿਆਵਹੇ। ” (ਸਿਮਰਦੇ ਹਨ) 

- ਗਉ ੫. ਛੰਤ ੨, ੧:੪ (248) 


ਧਿਆਨ/ਸੁਰਤ ਵਿਚ ਲਿਆਉਣਾ, ਸਿਮਰਨਾ 
“ਜੀਅ ਜੰਤ ਸਰਬਤ ਨਾਉ ਤੇਰਾ ਧਿਆਵਣਾ। ”” 
- ਸੋਰ ੪, ਵਾਰ ੨੫੧੨ (652) 


ਹੋਰ ਰੂਪ: 
ਧਿਆਵਣਿਆ - 
“ਬਿਨੁ ਨਾਂਵੈ ਕੋ ਸੰਗਿ ਨ ਸਾਥੀ ਮੁਕਤੇ ਨਾਮੁ ਧਿਆਵਣਿਆ। ”? 
- ਮਾਝ ੧, ਅਸ ੧, ੪:੩ (109) 


ਸਿਮਰਦਿਆਂ, ਧਿਆਨ ਵਿਚ ਲਿਆਉ'ਦਿਆਂ 
“ਗੁਣ ਗਾਵਤ ਧਿਆਵਤ ਸੁਖ ਸਾਗਰ ਜੂਏ ਜਨਮੁ ਨ ਹਾਰੇ। ” 

- ਗਉਂ ੫, ੧੩੮", ੩:੨ (210) 
ਸਿਮਰਨ, ਧਿਆਨ ਵਿਚ ਲਿਆਉਣਾ 
“ਸਰਣੀ ਪਾਵਨ ਨਾਮ ਧਿਆਵਨ ਸਹਜਿ ਸਮਾਵਨ ਸੰਗਿ। ? 

- ਧਨਾ ੫, ੩੫, ੧%":੨ (680) 
ਧਿਆਉਣ ਵਾਲਾ, ਸਿਮਰਨ ਵਾਲਾ 
“ਨਾਮੁ ਸਤਿ ਸਤਿ ਧਿਆਵਨਹਾਰ। ” 

- ਗਉ ੫. ਸੁਖ ੧੭, ੧:੪ (285) 





2378 


ਸਿਮਰਨ ਜੋਗ, ਧਿਆਨ ਵਿਚ ਲਿਆਏ ਜਾਣ ਦੇ ਲਾਇਕ 
“ਨਾਨਕ ਸਦਾ ਧਿਆਈਐ ਧਿਆਵਨ ਜੋਗ। ”? 
- ਗਉਂ ੫. ਸੁਖ ੬, ੧:੧੦ (269) 
ਹੋਰ ਰੂਪ: 
ਧਿਆਵਨ ਜੋਗੁ - 
“ਮਨੁ ਤਨੁ ਸੀਤਲੁ ਸੁਖੀ ਭਇਆ ਪਰ੍ਭ ਧਿਆਵਨਜੋਗੁ । ? 
- ਬਿਲਾ ੫, ੫੬, ੨:੧ (814) 
ਸਿਮਰਨ ਕਰਨ, ਧਿਆਉਣ 
“ਨਾਮੋ ਗਾਵਨੁ ਨਾਮੁ ਧਿਆਵਨੁ ਨਾਮੁ ਹਮਾਰੇ ਪ੍ਰਾਨ ਅਧਾਰੈ। ” 
- ਕਾਨ ੫, ੨੪, ੧੧੨ (1302) 
ਹੋਰ ਰੂਪ: 
ਧਿਆਵਨ੍ਹਿ - 
“ਜੋਗੀ ਸੁੰਨਿ ਧਿਆਵਨ੍ਿ ਜੇਤੇ ਅਲਖ ਨਾਮੁ ਕਰਤਾਰੁ । ” (ਧਿਆਉਂਦੇ ਹਨ) 
- ਆਸਾ ੧, ਵਾਰ ੬ਸ, ੧, ੧:੫ (465) 
ਸਿਮਰਾਂ 
“ਗੁਰੁ ਸਜਣੁ ਮੇਰਾ ਮੇਲਿ ਹਰੇ ਜਿਤੁ ਮਿਲਿ ਹਰਿ ਨਾਮੁ ਧਿਆਵਾ। ” 
- ਵਡ ੪, ੩, ੫:੧ (562) 
ਧਿਆਈਐ, ਸਿਮਰੀਏ 
“ਹਰਿ ਹਰਿ ਨਾਮੁ ਅਮੋਲਕੁ ਹਰਿ ਪਹਿ ਹਰਿ ਦੇਵੈ ਤਾ ਨਾਮੁ ਧਿਆਵੀਐ ਰੇ। ? 
- ਕੇਦਾ ੪, ੧, ੨੧ (1118) 
ਸਿਮਰੇ, ਚਿਤ ਵਿਚ ਲਿਆਵੇ 
“ਹਰਿ ਧਿਆਵੈ ਹਰਿ ਉਚਰੈ ਵਣਜਾਰਿਆ ਮਿਤ੍ਰਾ ਹਰਿ ਹਰਿ ਨਾਮੁ ਸਮਾਰਿ। ? 
- ਸਿਰੀ ੪, ਪਹ ੩, ੧:੨ (76) 
(ਸੰ.) ਤਿਰਸਕਾਰ, ਅਨਾਦਰ, ਬੁਰਾ ਭਲਾ ਕਹਿਣ, ਲਾਹਨਤ, ਫਿਟਕਾਰ 
“ਲੋਕੁ ਧਿਕਾਰੁ ਕਹੈ ਮੰਗਤ ਜਨ ਮਾਗਤ ਮਾਨੁ ਨ ਪਾਇਆ। ” 
- ਰਾਮ ੧, ੮, ੪:੧ (878) 


“ਜੇ ਘਰਿ ਘਰਿ ਹੰਢੈ ਮੰਗਦਾ ਧਿਗੁ ਜੀਵਣੁ ਧਿਗੁ ਵੇਸੁ। ? 
- ਬਿਹਾ ੪, ਵਾਰ ੬, ੩, ੧:੨ (550) 
ਧਿਭਾਣਾ ---- ਧਰਾ, ਬੇਇਨਸਾਫੀ, ਅਨਿਆਏ 
“ਹੋਵੈ ਪਰਵਾਣਾ ਕਰਹਿ ਧਿੜਾਣਾ ਕਲਿ ਲਖਣ ਵੀਚਾਰਿ। ? 
- ਰਾਮ ੧, ਅਸ ੧, ੧":੨ (902) 


ਹੋਰ ਰੂਪ: 
ਧਿਭਾਣੈ - 
“ਤਉ ਕੜੀਐ ਜੇ ਕਿਛੁ ਹੋਇ ਧਿਛਾਣੈ । ”” 





ਰੀ 


- ਭੈਰ ੪, ੧੮, ੩:੨ (1140) 


“ਮੁਖਿ ਧਿਮਾਣੈ ਧਨ ਖੜੀ ਗੁਰਮੁਖਿ ਆਖੀ ਦੇਖੁ । ” 

- ਮਾਰੂ ੧, ਅਸ ੩, ੫:੨ (1010) 
(ਨੀਵਾਂ ਮੂੰਹ ਕਰਕੇ, ਉਦਾਸ ਸ਼ਕਲ ਵਿਚ (ਨਿਰਣੈ, ਦਰਪਣ) 
ਪੱਖ/ਤਰਫਦਾਰੀ ਕਰਨ ਵਾਲੇ, ਆਸਰਾ/ ਸਹਾਰਾ ਦੇਣ ਵਾਲੇ 


“ਸਭੇ ਧਿਰਾਂ ਨਿਖੁਟੀਅਸੁ ਹਿਰਿ ਲਈਅਸੁ ਧਰ ਤੇ। ” 
- ਗਉ ੪, ਵਾਰ ੩੨:੬ (317) 


“ਜਿਹ ਧਿਰਿ ਦੇਖਾ ਤਿਹ ਧਿਰਿ ਮਉਜੂਦੁ । ” 
- ਸਿਰੀ ੪, ਵਾਰ ੪ਸ, ੧, ੧੮ (84) 
“ਪਾਵ ਸੁਹਾਵੇ ਜਾਂ ਤਉ ਧਿਰਿ ਜੁਲਦੇ ਸੀਸੁ ਸੁਹਾਵਾ ਚਰਣੀ । ” (ਵਲ) 
- ਰਾਮ ੫. ਵਾਰ ੧ਪ੫ਸ, ੫, ੨੧ (964) 
ਲੜਕੀ, ਬੇਟੀ 
“ਹਲ ਜੋਤੈ ਉਦਮੁ ਕਰੇ ਮੇਰਾ ਪੁਤੁ ਧੀ ਖਾਇ। ” 
- ਗਉਂ ੪, ੪੭, ੧੨ (166) 


ਲੜਕੀ, ਬੇਟੀ 
“ਪੁਤੁ ਜਿਨੂਰਾ ਧੀਅ ਜਿਨੂੰਰੀ ਜੋਰੂ ਜਿੰਨਾ ਦਾ ਸਿਕਦਾਰੁ । ” 


- ਬਿਹਾ ੪, ਵਾਰ ੨੦ਸ, ੧, ੧੨ (556) 


“ਮਨਮੁਖੁ ਜਾਣੈ ਆਪਣੇ ਧੀਆ ਪੂਤ ਸੰਜੋਗੁ। ” 
- ਸਿਰੀ ੧, ਅਸ ੧੫, ੩:੧ (63) 


“ਤ੍ਰਿਸਨਾ ਹੋਈ ਬਹੁਤੁ ਕਿਵੈ ਨ ਧੀਜਈ। ”? 
- ਮਲਾ ੧, ਵਾਰ ੧੭੫ (1285) 


“ਤੁਧੁ ਬਾਝੁ ਇਕੁ ਤਿਲੁ ਰਹਿ ਨ ਸਾਕਾ ਕਹਿਣ ਸੁਨਣਿ ਨ ਧੀਜਏ। ” 
- ਆਸਾਂ ੧, ਛੰਤ ੧, ੨:੫ (436) 
-<<> ਧੀਰਜ ਫੜੀਏ 


“ਚਲ ਚਿਤ ਬਿਤ ਅਨਿਤ ਪ੍ਰਿਅ ਬਿਨੁ ਕਵਨ ਬਿਧੀ ਨ ਧੀਜੀਐ। ”” 
- ਬਿਹਾ ੫, ਛੰਤ ੨, ੨:੩ (543) 


ਕਰੇ, ਧਰੇ 
“ਅੰਤਰਿ ਪੰਚ ਅਗਨਿ ਕਿਉ ਧੀਰਜੁ ਧੀਜੈ। ” 





2380 


- ਰਾਮ ੧, ਅਸ ੫, ੪2੧ (905) 
“ਹਰਿ ਦਰਸਨ ਕੈ ਜਨ ਮੁਕਤਿ ਨ ਮਾਂਗਹਿ, ਮਿਲਿ ਦਰਸਨ ਤ੍ਰਿਪਤਿ ਮਨੂ ਧੀਜੈ। ” 
- ਕਲਿ ੪, ਅਸ ੨, ੧੨ (1324) 


(1) ਠਹਿਰਿਆ ਹੋਇਆ, ਜੰਮਿਆ ਹੋਇਆ, ਕਾਇਮ ਹੋਇਆ 
“ਨਾਨਕ ਨਾਮੁ ਧਿਆਇ ਧਿਆਇ ਜੀਵੈ ਬਿਨਸਿਆ ਭੂਮੁ ਭਉ ਧੀਠਾ ਜੀਉ। ” 

- ਮਾਝ ੫, ੪੯, ੪:੩ (109) 
(2) ਢੀਠ, ਨਿਰਲਜ 
“ਇਸੁ ਗੜ ਮਹਿ ਹਰਿ ਰਾਮ ਰਾਇ ਹੈ ਕਿਛੁ ਸਾਦੁ ਨ ਪਾਵੈ ਧੀਠਾ। ”” 

- ਗਉ ੪, ੬੧, ੧:੧ (171) 
ਅਧੀਨ, ਤਾਬਿਆਦਾਰ 
“ਤਿਸ ਹੀ ਕੋ ਗ੍ਰਿਹੁ ਸੋਈ ਪ੍ਰਭੁ ਨਾਨਕ ਸੋ ਠਾਕੁਰੁ ਤਿਸ ਹੀ ਕੋ ਧੀਨ। ? 

- ਟੋਡੀ ੫, ੨੦, ੨:੨ (716) 
(1) ਧੀਰਜ, ਸ਼ਾਂਤੀ, ਟਿਕਾਉ 
“ਸਚੀ ਸੰਗਤਿ ਬੈਸਣਾ ਸਚਿ ਨਾਮਿ ਮਨੁ ਧੀਰ। ”” 

- ਸਿਰੀ ਵ, ਅਸ ੨੫, ੧:੩ (69) 


(ਮਹਾਨਕੋਸ਼ ਅਰਥ “ਧੀਰਜਵਾਲਾ” ਕਰਦਾ ਹੈ) 
(2) ਧੀਰਤ੍ਹ, ਧੀਰਜ ਦਾ ਭਾਵ 
“ਨਾਨਕ ਭਗਤ ਆਨੰਦ ਮੈ ਪੇਖਿ ਪਰ੍ਭ ਕੀ ਧੀਰ। ? 


- ਬਿਲਾ ੫, ੭੨, ੨੨ (819) 
(3) ਧੀਰਜ ਵਾਨ 
“ਸਾ ਮਤਿ ਨਿਰਮਲ ਕਹੀਅਤ ਧੀਰ। ” (ਭਾਵ ਪਕੀ, ਚ੍ਰਿੜ) 
- ਗਉ ੫, ੧੬੧, ੧:੧ (198) 
“ਖਲ ਮੁਗਧ ਮੂੜ ਕਟਾਖ੍ ਸ੍ੀਧਰ ਭਏ ਗੁਣ ਮਤਿ ਧੀਰ। ” 
- ਗੂਜ ੫, ਅਸ ੨, ੬:੨ (508) 
“ਤੁਮ ਗੰਭੀਰ ਧੀਰ ਉਪਕਾਰੀ ਹਮ ਕਿਆ ਬਪੁਰੇ ਜੰਤਰੀਆ। ”” 
- ਸਾਰ ੫, ੪੫, ੨੨੧ (1213) 
(4) ਧੀਰਜ/ਹੌਸਲਾ ਦੇਣ ਵਾਲੀ 
“ਮਿਲੂ ਮਿਲੂ ਸਖੀ ਗੁਣ ਕਹੁ ਮੇਰੇ ਪ੍ਰਭ ਕੇ ਲੇ ਸਤਿਗੁਰ ਕੀ ਮਤਿ ਧੀਰ। ” 
- ਗੋਂਡ ੫, ੬, ੩੧ (862) 
(5) ਠਹਿਰ/ਟਿਕ ਸਕਨਾ 
“ਵਾਰੀ ਆਪੋ ਆਪਣੀ ਕੋਇ ਨ ਬੰਧੈ ਧੀਰ। ” 
- ਰਾਮ ੧, ਓਅੰ ੪੪:੨ (936) 
“ਕੰਧੀ ਉਤੈ ਰੁਖੜਾ ਕਿਚਰਕੁ ਬੰਨੈ ਧੀਰ। ? 
- ਸਲੋ ਫਰੀਦ, ੧੯੬:੧ (1382) 
(6) ਆਸਰਾ, ਹੌਸਲਾ 
“ਜਾ ਕਉ ਭਈ ਤੁਮਾਰੀ ਧੀਰ। ” 
- ਨਟ ੫, ੩, ੧":੧ (978) 
“ਜੈਸੀ ਦਾਸੇ ਧੀਰ ਮੀਰ। ? 





2381 


- ਬਸੰ ੫, ੬, ੧:੩ (1181) 


- ਜੈਤ ੫, ੩, ੧੧੧ (700) 


“ਚਲਤਾ ਤੁਮਾਰੇ ਦੇਖਿ ਮੋਹੀ ਉਦਾਸ ਧਨ ਕਿਉ ਧੀਰਏ । ? 
- ਗਉ ੫. ਛੰਤ ੧, ੨:੩ (247) 


ਧੀਰਜ ਕਰਦੇ, ਧੀਰਜ ਵਿਚ ਆਉਂਦੇ ਭਾਵ ਚੁਪ ਕਰਦੇ 
“ਪੜੇ ਰੇ ਸਗਲ ਬੇਦ ਨਹ ਚੁਕੈ ਮਨ ਭੇਦ ਇਕੁ ਖਿਨੂ ਨ ਧੀਰਹਿ ਮੇਰੇ ਘਰ ਕੇ 
ਪੰਚਾ। ” 

- ਧਨਾ ੫, ਅਸ ੧, ੩:੧ (687) 


੧) 


ਧੀਰਜ, ਹੌਸਲਾ ਬਨ੍ਹਾਣਾ 
“ਭਾਵੈ ਧੀਰਕ ਭਾਵੈ ਧਕੇ ਏਕ ਵਡਾਈ ਦੇਇ। ” 

- ਆਸਾ ੧, ੩, ੧੨ (349) 
“ਜਾ ਕੀ ਧੀਰਕ ਇਸੁ ਮਨਹਿ ਸਧਾਰੇ। ” (ਧੀਰਜ) 

- ਸੂਹੀ ੫, ੧੩, ੩੨੨ (739) 
ਸ਼ਾਂਤੀ, ਟਿਕਾਉ 
“ਧੀਰਜ ਮਨਿ ਭਏ ਹਾਂ। ” 

- ਆਸਾ ੫, ੧੬੨, ੧੧੫ (410) 

ਹੋਰ ਰੂਪ: 


ਧੀਰਜੁ - 
“ਜਤੁ ਪਾਹਾਰਾ ਧੀਰਜੁ ਸੁਨਿਆਰ। ? (ਮਨ ਦੀ ਟਿਕਾਓ ਵਾਲੀ ਅਵਸਥਾ) 
- ਜਪੁ ੧, ੩੮੧ (8) 
“ਕਰਿ ਕਿਰਪਾ ਸੰਤ ਮਿਲੇ ਮੋਹਿ ਤਿਨ ਤੇ ਧੀਰਜੁ ਪਾਇਆ। ” (ਸ਼ਾਂਤੀ, ਟਿਕਾਓ) 
- ਗਉਂ ੫, ੧੨੫, ੩:੧ (206) 


“ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ । ” 
- ਮਾਝ ੫, ਬਾਰਾ ੩੧ (133) 


“ਤਿਸਹਿ ਅਰਾਧਿ ਮੇਰਾ ਮਨੁ ਧੀਰਾ। ” 
- ਮਾਝ ੫, ੧੧੨, ੧:੨ (202) 
“ਲਾਲਿ ਰਤਾ ਮੇਰਾ ਮਨੁ ਧੀਰਾ। ” (ਧੀਰਜਵਾਨ ਹੋਇਆ, ਟਿਕ ਗਿਆ) 
- ਆਸਾਂ ੧, ੧੭, ੩:੪ (354) 
(2) ਧੀਰਜ, ਚਿਲਾਸਹ 
“ਕਾਲੁ ਨ ਛੋਡੇ ਬਿਨੁ ਸਤਿਗੁਰ ਕੀ ਧੀਰਾ। ”” 
- ਗਉਂ ੧, ਅਸ ੧੪, ੭:੩ (217) 





2382 


(3) ਧੀਰਜਵਾਨ, ਧੀਰਜਵਾਲਾ 
“ਨੀਚਿ ਨੀਚਿ ਮਨੁ ਕੀਆ ਧੀਰਾ। ” 

- ਗਉਂ ਕਬ, ਬਾਅ ੧੮:੨ (341) 
(4) ਕਾਇਮ ਰਹਿਣ ਵਾਲਾ, ਸਥਿਰ ਰਹਿਣ ਵਾਲਾ 
“ਗੁਰ ਪਰਸਾਦੀ ਪਾਈਐ ਨਿਹਚਲ ਧਨੁ ਧੀਰਾ। ” (ਧੀਰਜ ਵਾਲਾ ਭਾਵ ਕਾਇਮ 
ਰਹਿਣ ਵਾਲਾ ਧਨ) 

- ਗੂਜ ੩, ਵਾਰ ੭:੩ (511) 

“ਧਰਮ ਧੀਰਾ ਕਲਿ ਅੰਦਰੇ ਇਹੁ ਪਾਪੀ ਮੂਲਿ ਨ ਤਗੈ। ” (ਕਲਜੁਗ ਵਿਚ ਧਰਮ ਹੀ 
ਕਾਇਮ ਰਹਿੰਦਾ ਹੈ) 

- ਮਾਰੂ ੫, ਵਾਰ ੧੧:੨ (1098) 


“ਪ੍ਰੇਮ ਪਦਾਰਥੁ ਪਾਈਐ ਗੁਰ ਭਗਤੀ ਮਨ ਧੀਰਿ।” 
- ਆਸਾ ੩, ਅਸ ੩੬, ੬੨ (429) 


“ਕਵਨ ਥਾਨ ਧੀਰਿਓ ਹੈ ਨਾਮਾ ਕਵਨ ਬਸਤੁ ਅਹੰਕਾਰਾ। ” 
= ਮਾਰ ਪੇ. ਉ., ੧੨੧ (999) 
<<<=-= ਹੌਸਲੇ ਵਿਚ ਆਇਆ, ਟਿਕਾਓ ਵਿਚ ਆਇਆ 
“ਫੈਲ ਲੰਘੰਦੇ ਪਾਰਿ ਗੋਰੀ ਮਨੁ ਧੀਰਿਆ। ”? 
- ਆਸਾ ਫਰ, ੨, ੪੧ (488) 
<<<== ਧੀਰਜ ਫੜੀਏ, ਹੌਸਲੇ ਵਿਚ ਆਵੀਏ 
“ਦੂਜੀ ਨਾਹੀ ਜਾਇ ਕਿਨਿ ਬਿਧਿ ਧੀਰੀਐ। ” 
- ਗਉ ੫, ਵਾਰ ੧੬ਸ, ੫, ੨:੨ (322) 


“ਨੈਨ ਹਮਾਰੇ ਪ੍ਰਿਅ ਰੰਗ ਰੰਗਾਰੇ ਇਕੁ ਤਿਲੁ ਭੀ ਨਾ ਧੀਰੀਜੈ। ? 
- ਜੈਤ ੫, ਛੰਤ ੧, ੧:੪ (703) 


- ਗਉਂ ਕਬ, ੨੬, ੩:੧ (328) 


“ਸੁੰਮ ਧੀਰੁ ਗੁਰਮਤਿ ਗਭੀਰੁ ਪਰ ਦੁਖ ਬਿਸਾਰਣੁ। ”? 
- ਸਵ ੫. ਕਲ ੭੧ (1407) 


- ਮਾਝ ੫. ਅਸ ੩੯, ੧":੧ (132) 


“ਸਾ ਧਨ ਢੋਈ ਨ ਲਹੈ ਵਾਢੀ ਕਿਉ ਧੀਰੇਉ।” 





2383 


- ਮਾਰੂ ੧, ਅਸ ੯, ੧੨ (1014) 


“ਮਾਈ ਕਹਾ ਕਰਉ ਇਹੁ ਮਨੁ ਨ ਧੀਰੈ । ” 
- ਆਸਾ ੫, ੧੧, ੧”:੧ (373) 
“ਕਿਨ ਬਿਧਿ ਹੀਅਰੋ ਧੀਰੈ ਨਿਮਾਨੋ। (ਧੀਰਜ ਪਕੜੇ, ਹੌਸਲਾ ਕਰੇ) 
- ਸ਼ੂਹੀ ੫, ੫, ੧੧੧ (737) 


“ਬਾਝੁ ਪਿਆਰੇ ਆਪਣੇ ਬਿਰਹੀ ਨਾ ਧੀਰੋਦਿ।” 
- ਮਾਰੂ ੫, ਵਾਰ ੧੮ਸ, ੫, ੩:੨ (1100) 
ਠੱਗ/ਧੋਖਾ ਦੇ ਗਈ, ਧ੍ਰੋਹ ਕਮਾ ਗਈ 
“ਵੇਖਦਿਆਂ ਹੀ ਮਾਇਆ ਧੁਹਿ ਗਈ ਪਛੁਤਹਿ ਪਛੁਤਾਇਆ। ”” 
- ਸਾਰ ੪, ਵਾਰ ੨੧:੪ (1245) 


ਧ੍ਰੋਹ ਕਰਦਾ, ਧੋਖਾ ਦੇੱਦਾ 
“ਅੰਤਿ ਕਾਲਿ ਤਿਥੈ ਧੁਹੈ ਜਿਥੈ ਹਥੁ ਨ ਪਾਇ। ” 


- ਸਲੋ ੩, ੪੦੨ (1417) 


“ਫਰੀਦਾ ਕੋਠੇ ਧੁਕਣੁ ਕੇਤੜਾ ਪਿਰ ਨੀਦੜੀ ਨਿਵਾਰਿ। ? 

- ਸਲੋ ਫਰ, ੫੬੧ (1380) 
ਸੁਲਗਣਾ, ਹੌਲੀ ਹੌਲੀ ਬਲਣਾ 
“ਧੁਖਾਂ ਜਿਉ ਮਾਂਲੀਹ ਕਾਰਣਿ ਤਿੰਨਾਂ ਮਾ ਪਿਰੀ। ? 

- ਸਲੋ ਫਰ, ੮੭:੨ (1382) 


“ਫ਼ਰੀਦਾ ਰਾਤੀ ਵਡੀਆਂ ਧੁਖਿ ਧੁਖਿ ਉਠਨਿ ਪਾਸ। ” 
- ਸਲੋ ਫਰ, ੨੧੧ (1378) 


ਧੁਖਦੀ, ਬਲਦੀ 


“ਸਾਂ ਤ ਪਾਵਹਿ ਹੋਵਹਿ ਮਨ ਸੀਤਲ ਅਗਨਿ ਨ ਅੰਤਰਿ ਧੁਖੀ। ” 
- ਸੋਰ ੫, ੩੦, ੨:੧ (617) 


“ਨਾਨਕ ਸਰਨਿ ਗਹੀ ਸੁਖ ਸਾਗਰ ਜਨਮ ਮਰਨ ਫਿਰਿ ਗਰਭ ਨ ਧੁਖੁ । ” 
- ਟੋਡੀ ੫, ੨੯, ੨:੨ (718) 


€) 


ਝੰਡਾ 
“ਜਿਸੁ ਧੀਰਜੁ ਧੁਰਿ ਧਵਲੁ ਧੁਜਾ ਸੇਤਿ ਬੈਕੁੰਠ ਬੀਣਾ। ? 
- ਸਵ ੩, ੭੨ (1393) 


“ਹਾਥ ਪਛੋੜੈ ਸਿਰੁ ਧੁਣੈ ਜਬ ਰੈਣਿ ਵਿਹਾਣੀ। ” (ਪਛਤਾਵੇ ਵਿਚ ਸਿਰ ਹਿਲਾਵੈ) 





2384 


- ਤਿਲੰ ੧, ਅਸ ੧, ੨੨ (725) 


ਧੁੰਧਰਾਵਾ ---- ਉਜਾੜ ਦਿੱਤਾ, ਧੂੜ ਉਡਾ ਦਿੱਤੀ 
“ਇਨ ਮੁੰਡੀਅਨ ਮੇਰਾ ਘਰੁ ਧੁੰਧਰਾਵਾ। ? 
- ਆਸਾ ਕਬ, ੩੩, ੧":੧ (484) 


“ਨਾ ਮੈਲਾ ਨਾ ਧੁੰਧਲਾ ਨਾ ਭਗਵਾ ਨਾ ਕਚੁ । 
ਨਾਨਕ ਲਾਲੋ ਲਾਲੂ ਹੈ ਸਚੈ ਰਤਾ ਸਚੁ । ? 

- ਮਾਰੂ ੩, ਵਾਰ ਦਸ, ੧, ੧:੧ (1089) 
ਇਕ ਨੇਤ ਰੋਗ ਜਿਸ ਕਾਰਨ ਧੁੰਧਲਾ ਨਜ਼ਰ ਆਉਂਦਾ ਹੈ 


“ਨੇਤ੍ਰੀ ਧੁੰਧਿ ਕਰਨ ਭਏ ਬਹਰੇ ਮਨਮੁਖਿ ਨਾਮੁ ਨ ਜਾਨੀ। ” 
- ਭੈਰ ੧, ੪, ੧੨ (1126) 


ਧੁੰਧੂਕਾਰਾ --- (ਸੰ.) ਹਨੇਰਾ 
“ਅਰਬਦ ਨਰਬਦ ਧੁੰਧੁਕਾਰਾ । ”” 
ਤੇ - ਮਾਰੂ ੧, ਸੋਲਾ ੧੫, ੧੧ (1035) 
ਧੁੰਧੁਕਾਰਿ --- ਹਨੇਰੇ ਵਿਚ 
“ਧੁੰਧੁਕਾਰਿ ਨਿਰਾਲਮੁ ਬੈਠਾ ਨਾ ਤਦਿ ਧੰਧੁ ਪਸਾਰਾ ਹੇ। ? 
੍‌ - ਮਾਰੂ ੧, ਸੋਲਾਂ ੭, ੧੩ (1026) 


- ਮਾਰੂ ੧, ਸੋਲਾ ੩, ੯:੨ (1023) 


“ਕੇਤੜਿਆ ਜੁਗ ਧੁੰਧੂਕਾਰੈ। ” (ਹਨੇਰੇ ਵਿਚ) 


- ਮਾਰੂ ੧, ਸੋਲਾ ੪, ੨:੧ (1023) 


- ਸਾਰ ੫, ੫੪, ੨੧ (1215) 


- ਬਸੰ ੫, ੮, ੪:੩ (1182) 


“ਨਾਨਕ ਤੇ ਮੁਖ ਉਜਲੇ ਧੁਨਿ ਉਪਜੈ ਸਬਦੁ ਨੀਸਾਣੁ । ? 
- ਸਿਰੀ ੧, ੨੨, ੪੩ (22) 
“ਸਚੀ ਬਾਣੀ ਸਚੁ ਧੁਨਿ ਸਚੁ ਸਬਦੁ ਵੀਚਾਰਾ। ” 
- ਵਡ ੩, ਅਸ ੧, ੧:੧ (564) 





2385 


(2) ਸ਼ਬਦ 
“ਗਿਆਨੁ ਧਿਆਨੁ ਧੁਨਿ ਜਾਣੀਐ ਅਕਥੁ ਕਹਾਵੈ ਸੋਇ। ” (ਗਿਆਨ ਧਿਆਨ ਗੁਰੂ 
ਦੇ ਸਬਦ ਤੋ ਹੀ ਜਾਣੇ ਜਾਂਦੇ ਹਨ) 

- ਸਿਰੀ ੧, ਅਸ ੧੦, ੨:੧ (59) 
(3) ਲਗਨ, ਚਾਓ 
“ਨਿਕੁਟੀ ਦੇਹ ਦੇਖਿ ਧੁਨਿ ਉਪਜੈ ਮਾਨ ਕਰਤ ਨਹੀ ਬੂਝੈ । ”” 

__- ਸਿਰੀ ਬੇਣੀ, ੧, ੫:੧ (93) 
“ਸਹਜ ਸਮਾਧਿ ਧੁਨਿ ਗਹਿਰ ਗੰਭੀਰਾ। ” (ਸਹਿਜ ਸਮਾਧੀ ਦੀ ਲਗਨ ਵਾਲਾ) 


- ਰਾਮ ੫, ੨੬, ੨੨ (891) 
(4) ਜੀਵਨ ਰੌ, ਵਹਾਓ ਰਉ' 
“ਜੇਤਾ ਸ਼ਬਦ ਸੁਰਤਿ ਧੁਨਿ ਤੇਤੀ ਜੇਤਾ ਰੂਪੁ ਕਾਇਆ ਤੇਰੀ। ”” 

- ਆਸਾ ੧, ੫, ੧੯੧ (350) 
(5) ਆਵਾਜ਼ 
“ਕਰਨਹੁ ਮਧੁ ਬਾਸੁਰੀ ਬਾਜੈ ਜਿਹਵਾ ਧੁਨਿ ਆਗਾਜਾ। ” (ਆਵਾਜ ਪ੍ੁਗਟ ਹੁੰਦੀ ਹੈ) 

- ਰਾਮ ੫, ੭, ੧੨ (884) 
(6) ਭਾਵ ਉਚਾਰਨਾ, ਧੁਨੀ ਦੇਣੀ 
“ਅਨਿਕ ਬ੍ਰਹਮੇ ਜਾ ਕੇ ਬੇਦ ਧੁਨਿ ਕਰਹਿ। ” 

- ਸਾਰ ੫, ਅਸ ੨, ੩੯੧ (1235) 


-<<- ਇਕਰਸ ਧੁਨੀ 
“ਪੰਚ ਸਬਦ ਧੁਨਿਕਾਰ ਧੁਨਿ ਤਹ ਬਾਜੈ ਸਬਦੁ ਨੀਸਾਣੁ। ? 


- ਮਲਾ ੧, ਵਾਰ ੨੭ਸ, ੭, ੧੨ (1291) 


“ਅਨਿਕ ਗੁਨਿਤ ਧੁਨਿਤ ਲਲਿਤ ਅਨਿਕ ਧਾਰ ਮੁਨੀ। ” 
- ਭੈਰ ੫, ੫੭, ੧:੨ (1153) 


“ਅਨਹਦ ਧੁਨੀ ਦਰਿ ਵਜਦੇ ਦਰਿ ਸਚੈ ਸੋਭਾ ਪਾਇ। ”” 
- ਸਿਰੀ ੪, ੭੦, ੩੩ (42) 
(2) ਅਲਾਪੀ, ਗਾਈ 
“ਸੋਰਠਿ ਗੋਂਡ ਮਲਾਰੀ ਧੁਨੀ। ”” 
- ਰਾਗੁ ੧੧੫੧ (1430) 
(1) ਵਜਾਈ ਦੇ (ਕੇਵਲ ਸ਼ਬਦਾਰਥ) 
“ਅਨਹਦ ਚੋਜ ਭਗਤ ਭਵ ਭੰਜਨ ਅਨਹਦ ਵਾਜੇ ਧੁਨੀਐ ਰਾਮ। ”” 
- ਸੂਹੀ ੫, ਛੱਤ ੯, ੪:੨ (783) 
(“ਨਿਰਣੈ” ਤੇ ਦਰਪਣ ਇਸ ਦੇ ਅਰਥ “ਧੁਨੀ” ਹੀ ਕਰਦੇ ਹਨ) 
(2) ਧੁਨੀ ਵਾਲਾ, ਸੁਰ ਵਾਲਾ 
“ਸੋਹਿਲੜਾ ਪ੍ਰਭ ਸੋਹਿਲੜਾ ਅਨਹਦ ਧੁਨੀਐ ਸੋਹਿਲੜਾ। ”” 
- ਰਾਮ ੫, ਛੰਤ ੧, ੪:੨ (924) 





2386 


- ਸਾਰ ੫, ੧੩੧, ੧:੩ (1229) 


- ਗਉਂ ੧, ਅਸ ੨, ੭੨ (236) 


ਸ਼ੋਰ, ਰੌਲਾ 
“ਬਾਰਿ ਵਿਡਾਨੜੈ ਹੁੰਮਸ ਧੁੰਮਸ ਕੂਕਾ ਪਈਆ ਰਾਹੀ। ” 
- ਗੂਜ ੫, ਵਾਰ ੧੦ਸ, ੫, ੧੧ (520) 
(1) ਪ੍ਰਧਾਨ ਸਥਾਨ ਮੁਖ ਸਥਾਨ, ਕੇਦਰ ਭਾਵ ਵਾਹਿਗੁਰੂ ਦੇ ਦਰੋ ਘਰੋ 
“ਧੁਰ ਤੇ ਕਿਰਪਾ ਕਰਹੁ ਆਪਿ ਤਉ ਹੋਇ ਮਨਹਿ ਪਰਗਾਸੁ । ” 
- ਗਉ ੫. ਬਾਅ ੩੫:੨ (257) 
“ਸਾਈ ਕਾਰ ਕਮਾਵਣੀ ਧੁਰ ਕੀ ਫੁਰਮਾਈ। ” (ਪ੍ਰਭੂ ਦੇ ਦਰ ਤੋ) 
- ਆਸਾ ੧, ਅਸ ੧੭, ੭੧ (420) 
“ਧੁਰ ਕੀ ਬਾਣੀ ਆਈ। ” (ਹਰੀ ਦੀ ਦਰਗਾਹ ਤੋ) 
- ਸੋਰ ੫, ੭੭, ੨੧ (628) 
(2) ਆਰੰਭ, ਆਦਿ 
“ਅਅਹੰਬੁਧਿ ਕਉ ਬਿਨਸਨਾ ਇਹ ਧੁਰ ਕੀ ਢਾਲ। ” (ਆਦਿ ਦੀ ਮਰਯਾਦਾ) 
- ਬਿਲਾ ੫, ੨੯, ੧:੧ (807) 


੦੧੪ 


ਧੁਰ ਤੋੱ 
“ਸੁਰਿ ਨਰ ਸਾਧਿਕ ਸਿਧ ਸਿਖ ਸੇਵੰਤ ਧੁਰਹ ਧੁਰੁ । ? 
- ਸਵ ੪, ਸਲ ੨੪੨ (1406) 
ਹੋਰ ਰੂਪ: 
ਧੁਰਹੂ - 
“ਧੁਰਹੁ ਵਿਛੁੰਨੀ ਕਿਉ ਮਿਲੈ ਗਰਬਿ ਮੁਠੀ ਬਿਲਲਾਇ। ” (ਧੁਰ ਤੋ, ਦਰਗਾਹ ਤੋ”) 
- ਸਿਰੀ ੧, ਅਸ ੧੨, ੨:੩ (60) 


“ਸੋਈ ਧੁਰੰਧਰੁ ਸੋਈ ਬਸੁੰਧਰੁ ਹਰਿ ਏਕ ਪ੍ਰੇਮ ਰਸ ਪਾਗੈ। ” 
- ਸਾਰ ੫, ੯੦, ੧%:੨ (1221) 


“ਆਇਆ ਮਰਣੁ ਧੁਰਾਹੁ ਹਉਮੈ ਰੋਈਐ। ” 


- ਆਸਾ ੪, ੬੪, ੧੧ (369) 
ਹੋਰ ਰੂਪ: 
ਧੁਰਾਹੂ - 
“ਸਰਬ ਜੀਆ ਸਿਰਿ ਲੇਖੁ ਧੁਰਾਹੂ ਬਿਨੁ ਲੇਖੈ ਨਹੀ ਕੋਈ ਜੀਉ। ” 
- ਸੋਰ ੧, ੧੧, ੧:੧ (598) 





2387 


<< < 


ਧੁਰ ਤੋਂ”, ਪ੍ਰਭੂ ਦਰਗਾਹ ਤੋਂ”, ਧੁਰੋੱ 
“ਜਿਨ ਹਰਿ ਜਨ ਸਤਿਗੁਰ ਸੰਗਤਿ ਪਾਈ ਤਿਨ ਧੁਰਿ ਮਸਤਕਿ ਲਿਖਿਆ 
ਲਿਖਾਸਿ। ” 
- ਗੂਜ ੪, ਸੋਦ ੪, ੪੧ (10) 
“ਨਾਨਕ ਸਹ ਪ੍ਰੀਤਿ ਨ ਜਾਇਸੀ ਜੋ ਧੁਰਿ ਛੋਡੀ ਸਚੈ ਪਾਇ। ” (ਮੁੱਢ ਤੋ) 
- ਸਿਰੀ ੪, ਵਾਰ ੫ਸ, ੩, ੧:੪ (84) 


“ਸੁਰਿ ਨਰ ਸਾਧਿਕ ਸਿਧ ਸਿਖ ਸੇਵੰਤ ਧੁਰਹ ਧੁਰੁ । ? 
- ਸਵ ੪, ਸਲ ੨੪੨ (1406) 


ਧੁਰ ਤੋ, ਆਦਿ ਤੋੱ 
“ਸੋਈ ਵਰਤੈ ਜਗਿ ਜਿ ਕੀਆ ਤੁਧੁ ਧੁਰੇ । ” 


- ਗੂਜ ੫, ਵਾਰ ੧੧:੨ (521) 
“ਜੋ ਗੁਰ ਮੇਲਿ ਉਧਾਰਿਆ ਪਿਆਰੇ ਤਿਨ ਧੁਰੇ ਪਇਆ ਸੰਜੋਗੁ । ” (ਦਰਗਾਹੋ) 
- ਸੋਰ ੫, ਅਸ ੨, ੩:੪ (641) 


- ਕਲਿ ੪, ਅਸ ੫. ੧2੧ (1419) 


“ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ। ”” 
- ਜਪੁ ੧, ੩੫੫ (7) 
(2) ਘੁਪ, ਬਹੁਤ ਡੂੰਘਾ 
“ਕਲਿ ਵਿਚਿ ਧੂ ਅੰਧਾਰੁ ਸਾ ਚੜਿਆ ਰੈ ਭਾਣੁ । ” 
- ਰਾਮ ਬਸ, ੬:੮ (968) 


ਧੂੰਆ 


“ਭਾਹਿ ਬਲੰਦੀ ਵਿਝਵੀ ਧੂਉ ਨ ਨਿਕਸਿਓ ਕਾਇ। ”” 
- ਸਿਰੀ ੧, ੧੪, ੧:੨ (19) 


“ਜਹਾ ਜਹਾ ਧੂਅ ਨਾਰਦੁ ਟੇਕੇ ਨੈਕੁ ਟਿਕਾਵਹੁ ਮੋਹਿ। ” 

- ਗੋਂਡ ਨਾਮ, ੩, ੨:੧ (874) 
ਬਲਦੀ ਅੱਗ ਦੀ ਲਾਟ ਤੋ" ਉਪਰ ਵਾਰ ਜਾਂ ਧੁੱਖ ਰਹੀ ਅੱਗ ਵਿਚੋ ਉਠ ਰਹੇ ਅਣਬਲੀ 
ਗੈਸ ਜੋ ਕਾਲੇ ਨੀਲੇ ਤੇ ਸਲੇਟੀ ਰੰਗ ਦੇ ਹੁੰਦੇ ਹਨ 
“ਬੁਝਿ ਗਈ ਅਗਨਿ ਨ ਨਿਕਸਿਓ ਧੂੰਆ। ” 

- ਆਸਾ ਕਬ, ੧੧, ੨੯੧ (478) 
ਧੂਣੀ, ਅੱਗ ਧੁਖਾਣ ਦੀ ਥਾਂ 
“ਦਇਆ ਫਾਹੁਰੀ ਕਾਇਆ ਕਰਿ ਧੂਈ। ”” 

- ਆਸਾ ਕਬ, 2, ੩੯੧ (477) 





2388 


“ਢੰਢੋਲਿਮੁ ਢੂਢਿਮੁ ਡਿਠੁ ਮੈ ਨਾਨਕ ਜਗੁ ਧੂਏ ਕਾ ਧਵਲਹਰੁ । ” 
- ਮਾਝ ੧, ਵਾਰ ੧ਸ, ੧, ੩:੫ (138) 


“ਦਰਸ ਪਿਆਸ ਮੇਰਾ ਮਨੁ ਮੋਹਿਓ ਕਾਢੀ ਨਰਕ ਤੇ ਧੂਹ । ” 
- ਸਾਰ ੫, ੧੧੮, ੧੨ (1227) 


(1) ਧੁਪ 
“ਤਹ ਪਾਵਸ ਸਿੰਧੁ ਧੂਪ ਨਹੀ ਛਹੀਆ ਤਹ ਉਤਪਤਿ ਪਰਲਉ ਨਾਹੀ। ”” 

- ਗਉਂ ਕਬ, ੪੮, ੧:੧ (333) 
“ਧੂਪ ਛਾਵ ਜੇ ਸਮ ਕਰਿ ਜਾਣੈ। ” (ਭਾਵ ਦੁਖ) 

- ਰਾਮ ੧, ਓਅੰ ੨੪:੩ (932) 
(2) ਚਮਕ, ਸ਼ੋਭਾ 
“ਕੁਲ ਰੂਪ ਧੂਪ ਗਿਆਨਹੀਨੀ ਤੁਝ ਬਿਨਾ ਮੋਹਿ ਕਵਨ ਮਾਤ। ” 

- ਆਸਾ ੫, ਛੰਤ ੧੪, ੧੫ (462) 

(3) ਸੁਗੰਧ ਵਾਲਾ ਧੂੰਆ ਧੈਦਾ ਕਰਨ ਵਾਲੇ ਪਦਾਰਥ 
“ਧੂਪ ਦੀਪ ਨਈ ਬੇਦਹਿ ਬਾਸਾ। ”” 

- ਗੂਜ ਰਵਿ, ੧, ੩:੧ (525) 
ਹੋਰ ਰੂਪ: 


““ਧੂਪੁ ਮਲ ਆਨਲੋ ਪਵਣੁ ਚਵਰੋ ਕਰੇ ਸਗਲ ਬਨ ਰਾਇ ਫੂਲੰਤ ਜੋਤੀ। ” 
- ਧਨਾ ੧, ਸੋਹ ੩, ੧੨ (13) 
(4) ਸੁਗੰਧ ਵਾਲੇ ਪਦਾਰਥਾਂ ਦਾ ਧੂੰਆਂ 
“ਅਨਿਕ ਬਾਰ ਕਰਉ ਤਿਹ ਬੰਦਨ ਮਨਹਿ ਚਰ੍ਹਾਵਉ ਧੂਪ । ” 
- ਜੈਤ ੫, ੮, ੧:੨ (301) 
“ਰੁਪ ਧੁਪ ਸੁਗੰਧਤਾ ਕਾਪਰ ਭੋਗਾਦਿ। ? 
ਰੱ. - ਬਿਲਾ ੫. ੩੮, ੨:੧ (810) 
ਹੋਰ ਰੂਪ: 


1. 
“ਜੋ ਤਿਸੁ ਭਾਂਵੈ ਸੋ ਥੀਐ ਤੂ ਦੀਪਕੁ ਤੂ ਧੂਪੁ। ” 
- ਮਾਰੂ ੧, ਅਸ ੩, ੭:੩ (1010) 


“ਸੋ ਅਉਥੂਤੀ ਜੋ ਧੂਪੈ ਆਖ। ” 
- ਰਾਮ ੩, ਵਾਰ ੧੨ਸ, ੧, ੩੧ (952) 


“ਸੂੰਮ ਬਾਦਰ ਸਭਿ ਮਾਇਆ ਸਾਜ। ” 


- ਬਸੰ ਪ, ਅਸ ੨, ੨੧੨ (1192) 





2389 


ਧੁਆਂ 
“ਊਡਿ ਜਾਇਗੋ ਧੂਮ ਬਾਦਰੋ ਇਕੁ ਭਾਜਹੁ ਰਾਮੁ ਸਨੇਹੀ। ” 
- ਸੋਰ ੫, ੪, ੧":੨ (609) 
ਧੂਮਾ ਧਾਮ --- ਧੂਮਧਾਮ, ਰੌਣਕ, ਚਹਿਲ ਪਹਿਲ 


“ਆਇ ਪਰੇ ਧਰਮ ਰਾਇ ਕੇ ਬੀਚਹਿ ਧੂਮਾ ਧਾਮ। ” 
- ਸਲੋ ਫਰ, ੧੪੨੦੨ (1372) 


“ਨਾਮ ਬਿਹੂਨੇ ਨਾਨਕਾ ਹੋਤ ਜਾਤ ਸਭੁ ਧੂਰ। ” 
- ਗਉ ੫. ਬਾਅ ੪ਸ, ੨ (251) 


“ਧੂਰਤੁ ਸੋਈ ਜਿ ਧੁਰ ਕਉ ਲਾਗੈ। ” 
- ਸਾਰ ੫, ੯੦, ੧"੧ (1221) 


= ੩ ਹੈ 
“ਊਰਮ ਧੂਰਮ ਜੋਤਿ ਉਜਾਲਾ। ”” 


- ਰਾਮ ੧, ਓਅੰ ੮:੧ (930) 
(1) (ਚਰਣ) ਧੂੜੀ, ਧੂੜ, ਗਰਦ, ਖਾਕ 
“ਵਾਰਿ ਵਾਰਿ ਜਾਈ ਲਖ ਵਰੀਆ ਦੇਹੁ ਸੰਤਨ ਕੀ ਧੂਰਾ ਜੀਉ। ” 

- ਮਾਝ ੫, ੧੮, ੧:੩ (99) 
(2) ਮਿਟੀ 
“ਏਕਿ ਨਚਾਵਹਿ ਏਕਿ ਭਵਾਵਹਿ ਇਕਿ ਆਇ ਜਾਇ ਹੋਇ ਧੁਰਾ।” 

- ਰਾਮ ੫, ੭, ੪:੨ (885) 


“ਅਠਸਠਿ ਮਜਨੁ ਸੰਤ ਧੂਰਾਇ। ” 
- ਆਸਾ ੫, ੨੫, ੨੧੨ (377) 


ਧੂੜ ਨਾਲ 
“ਰਿਦਾ ਪੁਨੀਤ ਰਿਦੈ ਹਰਿ ਬਸਿਓ ਮਸਤ ਪੁਨੀਤ ਸੰਤ ਧੂਰਾਵਾ। ” 
- ਸਾਰ ੫, ੩੯, ੧੨ (1212) 


“ਤੀਰਥ ਵਰਤ ਲਖ ਸੰਜਮਾ ਪਾਈਐ ਸਾਧੂ ਧੂਰਿ। ” 
- ਸਿਰੀ ੫, ੮੬, ੩:੧ (48) 


- ਗਉ ੧, ਅਸ ੮, ੧":੨ (224) 





2390 


“ਬਹੁਤੁ ਸਿਆਣਪ ਲਾਗੈ ਧੂਰਿ। ” (ਭਾਵ ਪਾਪਾਂ ਦੀ ਮੈਲ) 

- ਆਸਾ ੧, ੧੩, ੧੨ (352) 
“ਇਕਿ ਰੰਗਿ ਰਾਤੇ ਇਕਿ ਮਰਿ ਧੂਰਿ। ” (ਮਿਟੀ/ਖਾਕ) 

- ਬਿਲਾ ੧, ਥਿਤੀ ੬:੫ (839) 


ਧੁੜੀ 
“ਨਾਨਕ ਦਾਸੁ ਇਹੈ ਸੁਖੁ ਮਾਗੈ ਮੋ ਕਉ ਕਰਿ ਸੰਤਨ ਕੀ ਧੂਰੇ । ” 
- ਗਉ ੫. ਸੋਹ ੫, ੪:੨ (13) 
; ਰਜ 


“ਧਧੈ ਧੂਲਿ ਪੜੈ ਮੁਖਿ ਮਸਤਕਿ ਕੰਚਨ ਭਏ ਮਨੂਰਾ। ” 
- ਰਾਮ ੧, ਓਅੰ ੩:੨ (930) 


“ਨ ਭੀਜੈ ਕੇਤੇ ਹੋਵਹਿ ਧੂੜ। ” (ਮਿਟੀ ਵਿਚ ਲਿਬੜਨ ਨਾਲ) 
- ਸਾਰ ੪, ਵਾਰ ੧ਸ, ੧, ੨:੯ (1237) 


“ਜਿਨ ਹਰਿ ਅਰਥਿ ਸਰੀਰੁ ਲਗਾਇਆ ਗੁਰ ਸਾਧੂ ਬਹੁ ਸਰਧਾ ਲਾਇ ਮੁਖਿ 
ਯੂੜਾ। "” 
- ਜੈਤ ੪, ੬, ੩:੧ (698) 
(1) ਰਜ, ਧੂੜੀ, ਚਰਨ ਧੂੜ 
“ਸੰਤ ਜਨਾਂ ਕੀ ਧੂੜਿ ਨਿਤ ਬਾਂਛਹਿ ਨਾਮੁ ਸਚੇ ਕਾ ਗਹਣਾ । ” 
- ਮਾਝ ੫, ੫੦, ੩:੩ (109) 
ਹੋਰ ਰੂਪ: 


ਧੂੜੀ - 
'“ਮਾਘਿ ਮਜਨੁ ਸੰਗਿ ਸਾਧੂਆਂ ਧੂੜੀ ਕਰਿ ਇਸਨਾਨੁ।” 
- ਮਾਝ ੫. ਬਾਰਾ ੧੨੧ (135) 


(2) ਗਰਦ, ਮਿੱਟੀ 
“ਸੇ ਸਿਰ ਕਾਤੀ ਮੁੰਨੀਅਨਿ੍‌ ਗਲ ਵਿਚਿ ਆਵੈ ਧੂੜਿ। ” 
- ਆਸਾ ੧, ਅਸ ੧੧, ੧:੨ (417) 
“ਪਿਰ ਬਾਝੜਿਅਹੁ ਮੇਰੇ ਪਿਆਰੇ ਆਂਗਣਿ ਧੂੜਿ ਲੁਤੇ। ” 
- ਆਸਾ ੪, ਛੰਤ ੨੧, ੪:੨ (452) 
“ਜਿਨ ਤੂ ਵਿਸਰਹਿ ਪਾਰਬ੍ਰਹਮ ਸੁਆਮੀ ਸੇ ਤਨ ਹੋਏ ਧੂੜਿ। ” 
- ਸੋਰ ੫, ਅਸ ੨, ੪2੨ (641) 


“ਨਦੀਆ ਹੋਵਹਿ ਧਣੇਵਾ ਸੁੰਮ ਹੋਵਹਿ ਦੁਧੁ ਘੀਉ।” 
- ਮਾਝ ੧, ਵਾਰ ੯ਸ ੧, ੧:੧ (141) 


“ਸੰਤ ਸਭਾ ਗੁਰੁ ਪਾਈਐ ਮੁਕਤਿ ਪਦਾਰਥੁ ਧੇਣੁ । ” 





ਵੀ 


- ਸਿਰੀ ੧, ੧੨, ੧":੨ (18) 
ਗਊ ਭਾਵ ਕਾਮਧੇਨ ਗਊ 
“ਅੰਮ੍ਰਿਤ ਸਸੀਅ ਧੇਨ ਲਛਿਮੀ ਕਲਪਤਰ ਸਿਖਰਿ ਸੁਨਾਗਰ ਨਦੀ ਚੇ ਨਾਥੰ। ? 

- ਧਨਾ ਤ੍ਰਿਲੋ ੧, ੪:੧ (695) 


ਗਊ 
“ਧੇਨੁ ਦੁਧੈ ਤੇ ਬਾਹਰੀ ਕਿਤੈ ਨ ਆਵੈ ਕਾਮ। ”” 


- ਮਾਝ ੫, ਬਾਰਾ ੧:੩ (133) 
“ਦੁਧ ਬਿਨੁ ਧੇਨੁ ਪੰਖ ਬਿਨੁ ਪੰਖੀ ਜਲ ਬਿਨੁ ਉਤਭੁਜ ਕਾਮਿ ਨਹੀ। ”” 
- ਆਸਾ ੧, ੧੯, ੧:੧ (354) 


ਧਾਵਣਾ (ਸ਼ਬਦਾਰਥ); ਵਿਆਕੁਲਤਾ, ਘਬਰਾਹਟ, ਚੰਚਲਤਾ, ਦੌੜ ਭੱਜ (ਕੋਸ਼) ਜੋਤਣ 
ਲਾਇਕ (ਮਹਾਨਕੋਸ਼); ਭਟਕਣਾ (ਨਿਰਣੈ, ਦਰਪਣ) 
“ਜਨਮਿ ਮਰਣਿ ਨਹੀ ਧੰਧਾ ਧੈਰੁ। ? 

- ਰਾਮ ੧, ਓਅੰ ੧੫:੨ (931) 


“ਦੇ ਸਾਬੂਣੁ ਲਈਐ ਓਹੁ ਧੋਇ। ” 
= ਜਪੁ ੧, ੨੦੯੪ (4) 
“ਨਿਜ ਘਰਿ ਮਹਲੁ ਪਛਾਣੀਐ ਨਦਰਿ ਕਰੇ ਮਲੂ ਧੋਇ। ” (ਧੋ ਦੇਵੇ ਸਾਫ ਕਰ ਦੇਵੇ) 
- ਸਿਰੀ ੧, ੧੨, ੩:੩ (18) 
“ਹਰਿ ਹਰਿ ਸਦਾ ਧਿਆਈਐ ਮਲੂ ਹਉਮੈ ਕਢੈ ਧੋਇ। ” (ਧੋ ਕੇ) 
- ਸਿਰੀ ੩, ੩੮, ੧":੨ (28) 
“ਹਮਰੇ ਕਪਰੇ ਨਿੰਦਕੁ ਧੋਇ। ” (ਧੋਂਦਾ ਹੈ) 
- ਗਉਂ ਕਬ, ੭੧, ੧:੪ (339) 


“ਹਰਿ ਗੁਣ ਗਾਣਿ ਮਿਲੈ ਮਲੁ ਧੋਈ। ”” 
- ਗਉ ੧, ੧੧, ੧":੨ (225) 
(2) ਧੋੱਦੀ ਹੈ 
“ਸਗਲ ਸ੍ਰਿਸਟਿ ਉਆ ਕੇ ਚਰਨ ਮਲਿ ਧੋਈ। ” (ਧੋਂਦੀ ਹੈ) 
- ਆਸਾ ੫, ੬੩, ੨੨ (386) 
(3) ਧੋਤੀ ਹੋਈ 
“ਕਬੀਰ ਐਸਾ ਜੰਤੁ ਇਕੁ ਦੇਖਿਆ ਜੈਸੀ ਧੋਈ ਲਾਖੁ । ” 
- ਸਲੋ ਕਬ, ੧੩੯੧ (1371) 
(1) ਪਾਣੀ ਨਾਲ ਸਾਫ ਕਰੀਏ/ਧੋ ਦੇਈਏ 
“ਸੰਤ ਪਗ ਧੋਈਐ ਹਾਂ। ”” 
- ਆਸਾ ੧, ੧੬੧, ੧:੧ (410) 
(2) ਸਾਫ/ਪਵਿੱਤਰ/ਉਜਲੇ ਕਰੀਏ 
“ਕਬਹੂ ਮੈਲੁ ਭਰੇ ਅਭਿਮਾਨੀ ਕਬ ਸਾਧੂ ਸੰਗਿ ਧੋਈਐ। ” 
- ਦੇਵ ੫, ੨, ੧੨ (528) 





ਵ4 


“ਸਾਧ ਕੈ ਸੰਗਿ ਕਿਲਬਿਖ ਸਭ ਧੋਏ। (ਭਾਵ ਖਤਮ ਕਰ ਦਿਤੇ) 

- ਗਉਂ ੫, ੧੪੪, ੩:੨ (194) 
(2) ਧੋਣ ਨਾਲ 
“ਸਾਕਤ ਕਾਰੀ ਕਾਂਬਰੀ ਧੋਏ ਹੋਇ ਨ ਸੇਤੁ।”? 

- ਸਲੋ ਕਬ, ੧੦੦੧੨ (1369) 


“ਆਸ ਪਿਆਸ ਧੋਹ ਮੋਹ ਭਰਮ ਹੀ ਤੇ ਹੋਰੈ। ” 
- ਆਸਾ ੫, ੧੫੪, ੧੧੨ (408) 
“ਤਿਆਗਿ ਮਾਇਆ ਧੋਹ। ”” (ਠਗੀ) 
੨. ਸੈੱਲਾਂ ਮੂ, 2, 3੧8 (1272) 
ਹੋਰ ਰੂਪ: 
ਧੋਹਿ - 
“ਮਾਇਆ ਮੋਹਿ ਵਿਆਪਿਆ ਧੋਹਿ। ? (ਧੋਖੇ ਵਿਚ) 
- ਰਾਮ ੫, ੫੨, ੧੨ (899) 
ਧੋਹਿਆ - 
“ਬਿਨੁ ਨਾਂਵੈ ਕੋ ਸਾਥਿ ਨ ਚਾਲੈ ਪੁੜ੍ਹ ਕਲਤ੍ਰ ਮਾਇਆ ਧੋਹਿਆ। ” (ਮਾਇਆ ਰੂਪੀ 
ਧ੍ਰੋਹ, ਛੱਲ) 
- ਧਨਾ ੪, ਛੰਤ ੧, ੪:੫ (690) 
ਧ੍ਰੋਹ/ਛਲ/ਕਪਟ ਕਰਨ ਵਾਲੀ 
“ਗੁਰਿ ਕਹਿਆ ਇਹ ਝੂਠੀ ਧੋਹੀ। ? 
੍‌ - ਪ੍ਰਭਾ ੫, ਅਸ ੧, ੨:੨ (1347) 


< 


ਧੋਖਾ, ਛਲ 
“ਬਾਬਾ ਮਾਇਆ ਰਚਨਾ ਧੋਹ। ” 
- ਸਿਰੀ ੧, ੩, ੧":੧ (15) 


“ਉਪਜਤਾ ਬਿਕਾਰ ਦੁੰਦਰ ਨਉਪਰੀ ਝੁਨੰਤਕਾਰ ਸੁੰਦਰ ਅਨਿਗ ਭਾਉ ਕਰਤ ਫਿਰਤ 
ਬਿਨੁ ਗੋਪਾਲ ਧੋਹੇ। ? 
- ਸਾਰ ੫, ੧੩੯, ੧੧੨ (1231) 


“ਨਾਨਕ ਧਨੁ ਧੰਨੁ ਵਡੇ ਵਡਭਾਗੀ ਜਿਨ ਗੁਰਮਤਿ ਨਾਮੁ ਰਿਦੈ ਮਲੁ ਧੋਹੈ । ” 
- ਗੂਜ ੪, ੨, ੪੨ (493) 


“ਮੁਕਾਮੁ ਕਰਿ ਘਰਿ ਬੈਸਣਾ ਨਿਤ ਚਲੈ ਕੀ ਧੋਖ। ” 
- ਸਿਰੀ ੧, ਅਸ ੧੭, ੧੧੧ (64) 





ਵੀ 


“ਅੰਦਰਿ ਧੋਖਾ ਨੀਦ ਨ ਸੋਵੈ। ? 
- ਸਿਰੀ ੪, ਵਾਰ ਦਸ, ੩, ੧:੨ (85) 
(2) ਭੁਲੇਖਾ, ਭਰਮ, ਅਗਿਆਨ 
“ਹਰਿ ਧਨ ਮੇਰੀ ਚਿੰਤ ਵਿਸਾਰੀ ਹਰਿ ਧਨੁ ਲਾਹਿਆ ਧੋਖਾ। ”” 
- ਗੂਜ ੫, ੩, ੩:੧ (496) 
ਧੁਖਾਏ (ਸੁੰਗਧਤ ਪਦਾਰਥਾਂ ਨੂੰ) 
“ਕਹਾ ਭਇਆ ਨਰ ਦੇਵਾ ਧੋਖੇ ਕਿਆ ਜਲਿ ਬੋਰਿਓ ਗਿਆਤਾ। ” (ਭਾਵ ਦੇਵਾਂ ਦੀ 
ਪੂਜਾ ਕਰੇ) 
- ਗਉਂ ਕਬ, ੬੭, ੧:੨ (338) 
ਹੋਰ ਰੂਪ: 
ਧੋਬੈ - 
“ਅਗਨਿ ਰਸੁ ਸੋਖੈ ਮਰੀਐ ਧੋਖੈ ਭੀ ਸੋ ਕਿਰਤੁ ਨ ਹਾਰੇ। ” (ਧੁੱਖ ਧੁੱਖ ਕੇ) 
- ਤੁਖਾ ੧, ਬਾਰਾ ੮:੩ (1108) 


ਸਾਫ ਹੋਇਆ, ਸੂਛ/ਨਿਰਮਲ/ਉਜਲ ਹੋਇਆ 
“ਨਾਤਾ ਧੋਤਾ ਧਾਇ ਨ ਪਾਈ। ? 
- ਮਾਝ ੩, ੯, ੨੧੨ (114) 
“ਤਹ ਬਿਨ ਮੈਲੂ ਕਹਹੁ ਕਿਆ ਧੋਤਾ। ” (ਧੋੱਦਾ ਸੀ) 
- ਗਉ ੫. ਸੁਖ ੨੧, ੪:੨ (291) 


ਧੋਤਿਆ ---- ਧੋਣ ਨਾਲ 
“ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ । ” 
- ਸੂਹੀ ੧, ੩, ੧੨ (729) 


(1) ਧੋਣ ਨਾਲ, ਪਾਣੀ ਨਾਲ ਸਾਫ ਕਰਨ ਤੇ 
“ਮਲੁ ਹਉਮੈ ਧੋਤੀ ਕਿਵੈ ਨ ਉਤਰੈ ਜੇ ਸਉ ਤੀਰਥ ਨਾਇ। ? 
- ਸਿਰੀ ੩, ੬੪, ੧੨ (39) 
“ਖੰਨਲੀ ਧੋਤੀ ਉਜਲੀ ਨ ਹੋਵਈ ਜੇ ਸਉ ਧੋਵਣਿ ਪਾਹੁ। ”” 
- ਸੋਰ ੮, ਵਾਰ ੨੨ਸ, ੩, ੧:੨ (651) 
(2) ਲੱਕ ਦੁਆਲੇ ਬੰਨਣ ਵਾਲਾ ਕਪੜਾ, ਤੇੜ ਦੀ ਚਾਦਰ 
“ਧੋਤੀ ਖੋਲਿ ਵਿਛਾਏ ਹੇਠਿ। ” 
- ਗਉਂ ੫, ੧੦੭", ੧:੧ (201) 
(3) ਯੋਗ ਦਾ ਇਕ ਕਰਮ ਜਿਸ ਦੁਆਰਾ ਸਰੀਰ ਦੇ ਅੰਦਰ ਦੀ ਸਫਾਈ ਕੀਤੀ ਜਾਂਦੀ 
ਹੈ। ਯੋਗ ਦੀ ਸ਼ੁਧੀ, ਇਹ ਚਾਰ ਪ੍ਰਕਾਰ ਦੀ ਮੰਨੀ ਜਾਂਦੀ ਹੈ “ਅੰਤੁ ਧੌਤਿ, ਦੰਤ 
ਧੌਤਿ, ਰ੍ਿਦਯ ਧੌਤਿ ਤੇ ਗੁਦਾ ਧੌਤਿ। ” 
“ਧੋਤੀ ਡੰਡਉਤ ਪਰਸਾਦਨ ਭੋਗਾ। ” 
- ਗਉਂ ੫, ਅਸ ੪, ੪:੩ (257) 
“ਖਟੁ ਕਰਮਾ ਅਰੁ ਆਸਣੁ ਧੋਤੀ। ”” 
- ਰਾਮ ੫, ੧੭, ੩:੧ (888) 


(4) ਧੋਤੀ ਹੋਈ, ਉਜਲ, ਨਿਰਮਲ, ਸੂਛ 





2394 


“ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ। ” 
- ਸੂਹੀ ੫, ਵਾਰ ੧੨ਸ, ੧, ੨:੩ (789) 
ਧੋਤੀਆ ---- ਲਕ ਦੁਆਲੇ ਬੰਨ੍ਹਣ ਵਾਲਾ ਕਪੜਾ, ਚਾਦਰਾ 
“ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ। ”” 
- ਆਸਾ ਕਬ, ੨, ੧੧ (475) 


੫ 


“ਧੋਤੇ ਮੂਲਿ ਨ ਉਤਰਹਿ ਜੇ ਸਉ ਧੋਵਣ ਪਾਹਿ। ” 
- ਮਾਝ ੧, ਵਾਰ ੨੪ਸ, ੧, ੧੨ (149) 


- ਜਪੁ ੧, ੨੦੪੨ (4) 


“ਪਾਣੀ ਚਿਤੁ ਨ ਧੋਪਈ ਮੁਖਿ ਪੀਤੈ ਤਿਖ ਜਾਇ। ” 
- ਸਾਰ ੪, ਵਾਰ ੭ਸ, ੧, ੨:੫ (1240) 
ਖੋਪੀ' ੨ 
“ਓਹੁ ਧੋਪੈ ਨਾਂਵੈ ਕੈ ਰੰਗਿ। ? 
- ਜਪੁ ੧, ੨੦੬ (4) 
ਕਪੜੇ ਧੋਣ ਵਾਲਾ 
“ਧੋਬੀ ਧੋਵੈ ਬਿਰਹ ਬਿਰਾਤਾ। ” (ਭਾਵ ਗੁਰੂ ਧੋਬੀ) 
- ਬਸੰ ਨਾਮ, ੩, ੨:੧ (1196) 
ਇਕ ਰਿਸ਼ੀ ਜੋ ਪਾਂਡਵਾਂ ਦਾ ਪ੍ਰੋਹਤ ਸੀ 
“ਗਾਵੈ ਗੁਣ ਧੋਮੁ ਅਟਲ ਮੰਡਲਵੈ ਭਗਤ ਭਾਇ ਰਸੁ ਜਾਣਿਓ। ” 
- ਸਵ ੧, ੩:੩ (1389) 


“ਮੋਹਿ ਅਨਾਥ ਨਿਰਗੁਨ ਗੁਣੁ ਨਾਹੀ ਮੈ ਆਹਿਓ ਤੁਮ੍ਰਾ ਧੋਰਾ। ” 
- ਗੂਜ ੫, ੧੬, ੧":੨ (499) 


“ਅਧਿਕ ਗਰਤ ਸੰਸਾਰ ਸਾਗਰ ਕਰਿ ਦਇਆ ਚਾਰਹੁ ਧੋਰੁ। ? 
- ਕੇਦਾ ੫, ੧੦, ੧੧ (1121) 


“ੇਲੇ ਕਪਰੇ ਕਹਾ ਲਉ ਧੋਵਉ। ” 
- ਮਲਾ ਰਵਿ, ੩, ੧੧ (1293) 


“ਹਮ ਮਲਿ ਮਲਿ ਧੋਵਹ ਪਾਵ ਗੁਰੂ ਕੇ ਜੋ ਹਰਿ ਹਰਿ ਕਥਾ ਸੁਨਾਵੈ । ” 





ਵੀ 


- ਗਉਂ ੪, ੬੪, ੨੨ (172) 
“ਹਰਿ ਕਿਰਪਾ ਧਾਰਿ ਮੇਲਹੁ ਸਤਸੰਗਤਿ ਹਮ ਧੋਵਹ ਪਗ ਜਨ ਕੇ। ? (ਧੋਵੀਏ) 

- ਸੂਹੀ 8, ੧, ੨੨ (731) 
ਹੋਰ ਰੂਪ: 
ਧੋਵਹਿ - 
“ਅਹਿਨਿਸ ਕਸਮਲ ਧੋਵਹਿ ਨਾਹਿ। ? (ਧੋੱਦੇ ਹਨ) 


- ਗਉ ਕਬ, ਵਾ ੫: ੪ (344) 
“ਜੇ ਸਉ ਧੋਵਹਿ ਤਾ ਮੈਲੁ ਨ ਜਾਈ। ? (ਧੋਵਣ, ਧੋਣ) 
- ਮਾਰੂ ੩, ਸੋਲਾ ੨, ੧੦:੨ (1045) 


ਧੋਵਹੀ - 
“ਇਕਿ ਭਸਮ ਚੜ੍ਹਾਵਹਿ ਅੰਗਿ ਮੈਲੁ ਨ ਧੋਵਹੀ। ” 
- ਮਲਾ ੧, ਵਾਰ ੧੫:੩ (1284) 
ਧੋਵਹੁ - 
“ਨਾਵਹੁ ਧੋਵਹੁ ਤਿਲਕੁ ਚੜਾਵਹੁ ਸੁਚ ਵਿਣੁ ਸੋਚ ਨ ਹੋਈ। ” (ਧੋਂਦੇ ਹੋ) 
- ਰਾਮ ੧, ਅਸ ੧, ੬੨ (903) 


“ਧੋਤੈ ਮੂਲਿ ਨ ਉਤਰਹਿ ਜੇ ਸਉ ਧੋਵਣ ਪਾਹਿ। ” 
- ਮਾਝ ੧, ਵਾਰ ੨੪ਸ, ੧, ੧੨ (149) 


“ਨਾਮ ਤੇਰੈ ਕੈ ਰੰਗਿ ਦੁਰਮਤਿ ਧੋਵਣਾ। ”” 
- ਗੂਜ ੫, ਵਾਰ ੧੮੩ (523) 


“ਖੰਨਲੀ ਧੋਤੀ ਉਜਲੀ ਨ ਹੋਵਈ ਜੇ ਸਉ ਧੋਵਣਿ ਪਾਹੁ । ? 
- ਸੋਰ ੪, ਵਾਰ ੨੨ਸ, ੩, ੧੨ (651) 


“ਮਤੜੀ ਕਾਂਢਕੁ ਆਹ ਪਾਵ ਧੋਵੰਦੋ ਪੀਵਸਾ। ”” 
- ਮਾਰੂ ੫, ਵਾਰ ੧ਪ੫ਸ, ੫, ੩:੧ (1099) 


- ਬਸੰ ਨਾਮ, ੩, ੧":੨ (1196) 
“ਓਇ ਵੇਪਰਵਾਹ ਨ ਬੋਲਨੀ ਹਉ ਮਲਿ ਮਲਿ ਧੋਵਾ ਤਿਨ ਪਾਇ। ”? 


- ਸਿਰੀ ੪, ੬੯, ੧:੩ (41) 


“ਕੀਤਾ ਕਰਣਾ ਕਹਿਆ ਕਥਨਾ ਭਰਿਆ ਭਰਿ ਭਰਿ ਧੋਵਾਂ। ” 





2396 


- ਮਾਝ ੧, ਵਾਰ ੬ਸ, ੧, ੨੨ (140) 
ਧੋਵਾਇਆ --- ਧੋਤਾ ਹੋਇਆ 
“ਜਿਨ ਕੈ ਹਿਰਦੈ ਮੈਲੁ ਕਪਟੁ ਹੈ ਬਾਹਰੁ ਧੋਵਾਇਆ। ” 
- ਸਾਰ ੪, ਵਾਰ, ੧੫:੧ (1243) 


- ਜੈਤ ੫, ੧੧, ੪:੨ (699) 


“ਬਾਹਰਿ ਮਲੁ ਧੋਵੈ ਮਨ ਕੀ ਜੂਠਿ ਨ ਜਾਇ। ” 
- ਸਿਰੀ ੪, ਵਾਰ ੧੪ਸ, ੩, ੩:੪ (88) 
“ਦਾਨਸਬੰਦੁ ਸੋਈ ਦਿਲਿ ਧੋਵੈ। ” (ਭਾਵ ਪਵਿਤਰ ਕਰੇ) 
- ਧਨਾ ੧, ੭, ੪੧ (662) 
“ਧੌਲੁ ਧਰਮੁ ਦਇਆ ਕਾ ਪੂਤੁ। ” 
- ਜਪੁ ੧, ੧੬੭ (3) 
-<- ਸਿਮਰੋ, ਧਿਆਓ 
“ਕਰਣ ਕਾਰਣ ਸਮਰਥੁ ਸਦਾ ਸੋਈ ਸਰਬ ਜੀਅ ਮਨਿ ਧਾਇਯਉ। ” 
- ਸਵ ੪, ਬਾਹ ੧:੬ (1405) 
ਧਰਾਈਐ ---- ਸਿਮਰੀਏ, ਧਿਆਈਏ 
“ਫੁਨਿ ਗੁਰੂ ਪਰਮਲ ਸਰਸ ਕਰਤ ਕੰਚਨੁ ਪਰਸ ਮੈਲੁ ਦੁਰਮਤਿ ਹਿਰਤ ਸਬਦਿ ਗੁਰੁ 
ਧਰਾਈਐ। ” 
- ਸਵ ੪, ਨਲ ੧੫:੩ (1401) 


“ਜਿਉ ਬੇਸੁਆ ਕੇ ਘਰਿ ਪੂਤੁ ਜਮਤੁ ਹੈ ਤਿਸੁ ਨਾਮੁ ਪਰਿਓ ਹੈ ਧ੍ਰਕਟੀ। ” 
- ਦੇਵ ੪, ੬, ੧":੨ (528) 


“ਪੀ ਅੰਮ੍ਰਿਤੁ ਇਹੁ ਮਨੁ ਤਨੁ ਧ੍ੁਪੀਐ। ” 
- ਗਉਂ ੫. ਸੁਖ ੧੭, ੬:੨ (286) 


- ਗਉ ੫. ਸੁਖ ੩, ੧:੩ (265) 


ਧੁੰਮ- 
“ਧੁੰਮ ਧਨਖੁ ਕਰ ਗਹਿਓ ਭਗਤ ਸੀਲਹ ਸਰਿ ਲੜਿਅਉ। ” 
- ਸਵ ੩, ੨੧:੨ (1396) 





6੮ 


6੮ 


6੮ 


6 


ਵੀ 


ਧੁਮਸਾਲ ---- ਧਰਮ ਕਮਾਉਣ ਦੇ ਸਥਾਨ 


“ਕੋਟਿ ਬ੍ਰਹਮੰਡ ਜਾ ਕੇ ਧੁਮਸਾਲ। ” 
- ਭੈਰ ੫, ਅਸ ੫, ੧੨ (1156) 


“ਨਾਨਕ ਜਿਉ ਮਥਨਿ ਮਾਧਾਣੀਆ ਤਿਉ ਮਥੇ ਧ੍ੁਮਰਾਇ। ” 
- ਸਲੋ ੫. ੯:੨ (1425) 

ਧਰਮਰਾਜ 
“ਕਰਹੋ ਧੁਮਰਾਇਆ। ”? 

- ਸੂਹੀ ੫, ੪੬, ੨੨ (746) 
ਤ੍ਰਿਪਤ/ਖੁਸ਼/ਪ੍ਰਸੰਨ ਹੁੰਦਾ ਹੈ 
“ਕੋਟਿ ਜਨਮ ਕੀ ਤ੍ਰਿਸਨਾ ਨਿਵਰੀ ਰਾਮ ਰਸਾਇਣਿ ਆਤਮ ਧ੍ਰਾਪ। ” 

- ਬਿਲਾ ੫, ੮੫, ੧੨ (821) 


= ਧਨਾ ੫, ੧੯, ੨੨ (675) 


“ਤਿਸਨ ਬੁਝੀ ਆਸ ਪੁੰਨੀ ਮਨ ਸੰਤੋਖਿ ਧਾਪਿ। ? 
- ਗੂਜ ੫, ਵਾਰ ੧੩:੭ (521) 


“ਨਾਨਕ ਧ੍ਰਾਪਿਓ ਤਨਿ ਸੁਖੁ ਹੋਇ।” 
- ਪੁਭਾ ੧, ੧੪, ੫:੪ (1331) 


ਧੁਾਪਿਆ ---- ਰਜ ਗਿਆ, ਤ੍ਰਿਪਤ ਹੋ ਗਿਆ 


“ਹਰਿ ਰਸੁ ਚਾਖਤ ਧ੍ਾਪਿਆ ਮਨਿ ਰਸੁ ਲੈ ਹਸਨਾ। ” 

- ਬਿਲਾ ੫, ੪੩, ੨੧ (811) 
“ਫਿਰਦਾ ਕਿਤੈ ਹਾਲਿ ਜਾ ਡਿਠਮੁ ਤਾ ਮਨੁ ਧਾਪਿਆ। ” (ਰਜ ਗਿਆ ਭਾਵ 
ਰਾਜੀ/ਖੁਸ਼ ਹੋ ਗਿਆ) 


- ਮਾਰੂ ੫, ਵਾਰ ਦਸ, ੫. ੧:੨ (1097) 


ਧਾਪੀਆ ---- ਤ੍ਰਿਪਤੀ, ਸੰਤੁਸ਼ਟਤਾ 


“ਬਿਨੁ ਸੰਗਤਿ ਸਾਧ ਨ ਧ੍ਰਾਪੀਆ ਬਿਨੁ ਨਾਵੈ ਦੂਖ ਸੰਤਾਪੁ । ” 
- ਸਿਰੀ ੧, ੧੭, ੩੪੨ (20) 


ਧਾਪੀਐ ---- ਤ੍ਰਿਪਤ ਹੋ/ਰਜ ਜਾਂਦਾ ਹੈ 


“ਮਨ ਕਉ ਹੋਇ ਸੰਤੋਖੁ ਭੁਖਾ ਧਾਪੀਐ। ”” 
- ਗੂਜ ੫, ਵਾਰ ੫:੬ (519) 


4 


“ਦਾਤ ਕਰਹੁ ਮੇਰੇ ਦਾਤਾਰਾ ਜੀਅ ਜੰਤ ਸਭਿ ਧ੍ਰਾਪੇ ਜੀਉ। ”? 





2398 


- ਮਾਝ ੫, ੩੪, ੨:੩ (104) 
ਹੋਰ ਰੂਪ: 
“ਅਨਿਕ ਜਤਨ ਕਰਿ ਤ੍ਰਿਸਨ ਨਾ ਧ੍ਰਾਂਪੈ। ” (ਤ੍ਰਿਪਤ ਹੋਏ, ਰਜੇ) 
- ਗਉ ੫. ਸੁਖ ੩, ੪:੨ (266) 
-- ਮਹਾਂਭਾਰਤ ਦੀ ਇਕ ਵਾਰਤਾ ਅਨੁਸਾਰ ਰਾਜਾ ਚੰਦਰਹਾਂਸ ਦਾ ਚਾਲਾਕ ਵਜ਼ੀਰ ਜਿਸ ਨੇ 
“ਜਿਉ ਜਨ ਚੰਦ੍ਹਾਂਸੁ ਦੁਖਿਆ ਧ੍ਿਸਟਬੁਧੀ ਅਪੁਨਾ ਘਰੁ ਲੂਕੀ ਜਾਰੇ । ” 
- ਨਟ ੪, ਅਸ ੪, ੬੨ (982) 


“ਧ੍ਰਿਗੰਤ ਮਾਤ ਪਿਤਾ ਸਨੇਹੰ ਧ੍ਰਿਗ ਸਨੇਹੰ ਭਾਤ ਬਾਂਧਵਹ। ”” 
- ਸਸ ੫, ੨੧ (1354) 


“ਧ੍ਰਿਗੰਤ ਮਾਤ ਪਿਤਾ ਸਨੇਹੰ ਧ੍ਰਿਗੰ ਸਨੇਹੰ ਭਾਂਤ ਬਾਧਵਹ । ” 
- ਸਸ ੫, ੨੯੧ (1354) 
ਧ੍ਰਿਕਾਰ/ਲਾਹਨਤ ਯੋਗ ਅਨਾਦਰ ਤੇ ਗਿਲਾਨੀ ਬੋਧਕ ਸ਼ਬਦ 
“ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗੁ ਜੀਵੈ ਧ੍ਰਿਗੁ ਜੀਵਾਸਿ। ” 
- ਗੂਜ ੪, ਸੋਦ ੪, ੩:੨ (10) 
“ਧ੍ਰਿਗੁ ਜੀਵਣੁ ਦੋਹਾਗਣੀ ਮੁਠੀ ਦੂਜੈ ਭਾਇ। ” 
- ਸਿਰੀ ੧, ੧੩, ੧:੧ (18) 


“ਪਤਣਿ ਕੂਕੇ ਪਾਤਣੀ ਵੰਵਹੁ ਧੂਕਿ ਵਿਲਾੜਿ। ” 
= ਮਾਰੂ ੧, ਅਸ ੧੦, ੬੧ (1015) 


“ਗੁਰੂ ਸਮਰਥੁ ਗਹਿ ਕਰੀਆ ਧੂਵ ਬੁਧਿ ਸੁਮਤਿ ਸਮ੍ਰਾਰਨ ਕਉ। ” 
- ਸਵ ੪, ਮਥੁ ੨:੧ (1404) 


“ਧੂ ਪ੍ਰਹਿਲਾਦ ਜਪਿਓ ਹਰਿ ਜੈਸੇ। ? 
- ਗਉਂ ਕਬ, ੬੧, ੧:੨ (337) 


ਹੋਰ ਰੂਪ: 


ਧਯੂਅ - 
ਣਾ 
“ਨਾਰਦ ਕਹਤ ਸੁਨਤ ਧੂਅ ਬਾਰਿਕ ਭਜਨ ਮਾਹਿ ਲਪਟਾਨੋ । ”” 

- ਬਿਲਾ ੯, ੧, ੧:੨ (830) 


“ਪਰਪਚ ਧ੍ਰੋਹ ਮੋਹ ਮਿਟਨਾਈ। ”? 





ਪਉ 


- ਗਉਂ ੫. ਬਾਅ ੩੭੫ (258) 


“ਸਾਧਿਕ ਸਿਧ ਸੁਰਦੇਵ ਮਨੁਖਾ ਬਿਨੁ ਸਾਧੂ ਸਭਿ ਧ੍ਰੋਹਨਿ ਧ੍ਰੋਹੇ। ” 
- ਆਸਾ ੫, ੧, ੧੨ (370) 


< 


ਧੋਖਾ, ਛਲ, ਕਪਟ 
“ਨਾਨਕ ਨਾਮ ਵਿਹੂਣੀਆ ਸੁੰਦਰਿ ਮਾਇਆ ਧ੍ਰੋਹੁ। ” 
- ਜੈਤ ੫, ਵਾਰ ੮ਸ, ੫, ੨੨ (707) 


ਠਗ ਲਏ, ਛਲ ਲਏ 


“ਸਾਧਿਕ ਸਿਧ ਸੁਕਦੇਵ ਮਨੁੱਖਾ ਬਿਨੁ ਸਾਧੂ ਸਭਿ ਧ੍ਰੋਹਨਿ ਯ੍ਰੋਹੇ । ” 
- ਆਸਾ ੫, ੧, ੧":੨ (370) 
ਧਿਆਇ, ਸਿਮਰਦੇ 
“ਸੰਤ ਤ੍ਰਿਪਤਾਸੇ ਹਰਿ ਹਰਿ ਧਾਇ। ? 
- ਆਸਾ ੫. ੯੭, ੧":੧ (395) 
ਸਿਮਰਿਆ, ਧਿਆਇਆ 


“ਮਸਤਕਿ ਨੀਸਾਣੁ ਸਚਉ ਕਰਮੁ ਕਲ ਜੋੜਿ ਕਰ ਧਾਇਅਉ। ”? 
- ਸਵ ੩, ੯:੫ (1394) 


ਹੋਰ ਰੂਪ: 


ਧਾਇਅਓ - 
“ਭਲਉ ਪ੍ਰਸਿਧੁ ਤੇਜੋ ਤਨੌ ਕਲ ਜੋੜਿ ਕਰ ਧਾਇਅਓ। ”” 
- ਸਵ ੩, ੫:੫ (1393) 
ਸਿਮਰਿਆ 
“ਹਰਿ ਹਰਿ ਚਰਣ ਸਰੇਵਹ ਤਿਨ ਕੇ ਜਿਨ ਸਤਿਗੁਰੁ ਪੁਰਖੁ ਪ੍ਰਭੁ ਧਾਇਆ। ”” 
- ਵਡ ੪, ਛੰਤ ੨, ੨:੩ (573) 


ਸਿਮਰਿਆ 
“ਗੁਰਿ ਅਮਰਦਾਸਿ ਕਰਤਾਰੁ ਕੀਅਉ ਵਸਿ ਵਾਹੁ ਵਾਹੁ ਕਰਿ ਧਾਇਯਓ। ”” 

- ਸਵ ੪, ਬਲ ੨:੩ (1405) 
ਸਿਮਰੀਏ 
“ਤੀਖਣ ਬਾਣ ਚਲਾਇ ਨਾਮੁ ਪਰ੍ਭ ਧਾਈਐ। ” 

- ਫੁਨ ੫, ੧੬3 (1363) 

ਧਿਆਓ, ਸਿਮਰੋ 
“ਭਰਮ ਭੂਲੇ ਸੰਸਾਰ ਛੂਟਹੁ ਜੂਨੀ ਸੰਘਾਰ ਜਮ ਕੋ ਨ ਡੰਡ ਕਾਲ ਗੁਰਮਤਿ ਧ੍ਰਾਈ 
ਹੈ॥ ”ੱ 

- ਸਵ ੪, ਨਲ ੨:੪ (1398) 





2400 


“ਜੀਅਨ ਸਭਨ ਦਾਤਾ ਅਗਮ ਗ੍ਰਾਨ ਬਿਖ੍ਾਤਾ ਅਹਿਨਿਸਿ ਧ੍ਰਾਨ ਧਾਂਵੈ ਪਲਕਨ ਸੋਵੈ 


- ਸਵ ੪, ਨਲ ੧:੩ (1398) 


ਧਾਨ ਲੀ 
“ਮੰਤ੍ਰੰ ਰਾਮ ਰਾਮ ਨਾਮ ਧ੍ਰਾਨੰ ਸਰਬ੍ਰਤ ਪੂਰਨਹ। ” (ਧਿਆਨ) 

- ਸਸ ੫. ੪੦੧ (1357) 
“ਹਰਿ ਚਰਣ ਕਮਲ ਧ੍ਰਾਨੰ ਨਾਨਕ ਕੁਲ ਸਮੂਹ ਉਧਾਰਣਹ । ” (ਸੁਰਤ) 

- ਗਾਥਾ ੫, ੧੧:੨ (1360) 


ਧਾਨੂ - 
“ਕਵਨ ਜੋਗੁ ਕਉਨੁ ਗ੍ਰਾਨੁ ਧਨੁ ਕਵਨ ਬਿਧਿ ਉਸੂਤਿ ਕਰੀਐ। ” (ਧਿਆਨੁ) 
- ਸਮੁ ੫, ੮੧ (1386) 


ਧਾਵਣਹ ---- ਧਿਆਵਣ ਨਾਲ 


੯ 


“ਜੀਵਣ ਹਰਿ ਨਾਮ ਧਾ ਵਣਹ। ”” 
- ਗਾਥਾ ੫, ੧੫:੨ (1361) 


“ਕਹੁ ਨਾਨਕ ਨਿਸਚੋ ਧ੍ਰਾਂਵੈ । ” 
- ਸਸ ੧, ੧੯ (1353) 


ਨ 


ਨਸ਼ੇਧ ਬੌਧਕ 
“ਸੋਚੇ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ। ? 
= ਵਿਕ ੧. ੧੩੧ (1) 


ਹੋਰ ਰੂਪ: 
ਨੰ- 
“ਨਾ ਇਹ ਮਾਰੀ ਨੰ ਮਰੈ ਨਾ ਇਹ ਹਟਿ ਵਿਕਾਇ। ” 
- ਬਿਲਾ ੪, ਵਾਰ ੧੦ਸ, ੩, ੨:੨ (853) 


(1) ਨੌ, ਗਿਣਤੀ ਦੀ ਇਕ ਇਕਾਈ 
“ਨਉ ਨਿਧਿ ਉਪਜੈ ਨਾਮੁ ਏਕੁ ਕਰਮਿ ਪਵੈ ਨੀਸਾਣੁ । ” 

- ਸਿਰੀ ੧, ੧੩, ੨:੩ (19) 
“ਨਉ ਦਰਵਾਜੇ ਦਸਵੈ ਮੁਕਤਾ ਅਨਹਦ ਸਬਦੁ ਵਜਾਵਣਿਆ। ”” 

- ਮਾਝ ੩, ਅਸ ੨, ੩:੩ (110) 

(2) ਨੂੰ 
“ਸਬਦਿ ਮਿਲੈ ਸੋ ਮਿਲਿ ਰਹੈ ਜਿਸ ਨਉ ਆਪੇ ਲਏ ਮਿਲਾਇ। ” 

- ਸਿਰੀ ੩, ੩੬, ੨੧ (27) 
(3) ਨੌ ਖੰਡ ਭਾਵ ਸਾਰੀ ਸ੍ਰਿਸ਼ਟੀ 





2401 


“ਨਉ ਨਾਇਕ ਕੀ ਭਗਤਿ ਪਛਾਨੈ । ” (ਸਾਰੀ ਸ੍ਰਿਸ਼ਟੀ ਦੇ ਮਾਲਕ ਦੀ ਭਗਤੀ । ” 

- ਗੋਂਡ ਕਬ, ੧੦, ੩:੩ (873) 
ਨਵਾਂ ਹੁਲਾਰਾ 
“ਰੰਗੁ ਮਾਣਿ ਲੈ ਪਿਆਰਿਆ ਜਾ ਜੋਬਨੁ ਨਉ ਹੁਲਾ। ”? 

- ਸਿਰੀ ੧, ੨੪, ੧"2੧ (23) 

ਕਿਸ਼ਤੀ, ਬੇੜੀ 
“ਬੂਡਿ ਮੂਏ ਨਉਕਾ ਮਿਲੈ ਕਹੁ ਕਾਹਿ ਚਢਾਵਉ । ” 

- ਬਿਲਾ ਸਧ, ੧, ੩:੨ (858) 
ਨੌ ਭਾਗ 
“ਨਉਖੰਡ ਪ੍ਰਿਥਮੀ ਫਿਰੈ ਚਿਰੁ ਜੀਵੈ । ” 

- ਗਉ ੫. ਸੁਖ ੩, ੨:੧ (265) 


ਨੌ ਗੋਲਕਾਂ- ਨੱਕ, ਕੰਨ ਮੂੰਹ, ਅੱਖਾਂ ਆਦਿ 
“ਨਉ ਘਰ ਥਾਪੇ ਹੁਕਮਿ ਰਜਾਈ। ” 


- ਮਾਰੂ ੧, ਸੋਲਾ ੧੩, ੩੨ (1033) 
ਨਵੀ” 
“ਸਾਚ ਕੀ ਮਤਿ ਸਦਾ ਨਉਤਨ ਸਬਦਿ ਨੇਹੁ ਨਵੇਲਓ। ”” 

- ਗਉ ੧, ਛੰਤ ੧, ੩:੫ (242) 
ਹੋਰ ਰੂਪ: 
ਨਉਤਨਾ - 

“ਲਾਹਾ ਅਹਿਨਿਸਿ ਨਉਤਨਾ ਪਰਖੇ ਰਤਨੁ ਵੀਚਾਰਿ। ” (ਨਵਾਂ, ਸਾਦਾ, ਤਾਜ਼ਾ) 
- ਸਿਰੀ ੧, ਅਸ ੬, ੩:੧ (56) 
ਨਉਤਨੁ - 
“ਤੂੰ ਸਤਿਗੁਰੁ ਹਉ ਨਉਤਨੁ ਚੇਲਾ। ” (ਨਵਾਂ) 
- ਗਉਂ ਕਬ, ੨, ੪:੧ (323) 
ਨਉਤਨੋ - 
“ਪਿਰੁ ਰੀਸਾਲੂ ਨਉਤਨੋ ਸਾਚਉ ਮਰੈ ਨ ਜਾਇ। ” (ਨਵਾਂ, ਤਾਜ਼ਾ ਭਾਵ ਜੁਆਨ) 

- ਸਿਰੀ ੧, ਅਸ ੨, ੪੨ (54) 
ਨੌ ਖਜ਼ਾਨੇ/ਸੁਖ ਦੇ ਸਾਮਾਨ, ਇਹ ਹਨ: ਪਦਮ (ਸੋਨਾ ਚਾਂਦੀ) ਮਹਾ ਪਦਮ (ਹੀਰੇ 
ਮੋਤੀ), ਸੰਖ (ਸੁੰਦਰ ਕਪੜੇ ਰਸਦਾਇਕ ਭੋਜਨ) ਮਕਰ (ਸ਼ਸ਼ਤਰ ਵਿਦਿਆ ਪ੍ਰਾਪਤੀ ਤੇ 
ਰਾਜ ਦਰਬਾਰ ਵਿਚ ਮਾਨ), ਕੱਛਪ (ਕਪੜੇ ਅਨਾਜ਼ ਦੀ ਸੌਦਾਗਰੀ), ਕੁੰਦ (ਸੋਨੇ ਦੀ 
ਸੌਦਾਗਰੀ), ਨੀਲ (ਮੋਤੀ ਮੁੰਗੇ ਦੀ ਸੌਦਾਗਰੀ) ਮੁਕੁੰਦ (ਕੋਮਲ ਕਲਾ ਦੀ ਪ੍ਰਾਪਤੀ) 
ਵਰਚ ਜਾਂ ਖਰਚ 
“ਲੜਿ ਲੀਨੇ ਲਾਏ ਨਉ ਨਿਧਿ ਪਾਏ ਨਾਉ ਸਰਬਸੁ ਠਾਕੁਰਿ ਦੀਨਾ । ” 

- ਸਿਰੀ ੫, ਛੰਤ ੨, ੫:੫ (80) 
ਹੋਰ ਰੂਪ: 
ਨਉਨਿਧੇ - 





2402 


“ਨਵਨਿਧੇ ਨਉਨਿਧੇ ਮੇਰੇ ਘਰ ਮਹਿ ਆਈ ਰਾਮ। ? 
- ਆਸਾਂ ੫, ਛੰਤ ੧, ੩੧ ( 452) 


(ਫਾ. ਨੌਬਤ) ਵੱਡਾ ਨਗਾਰਾ ਜੋ ਬਾਦਸ਼ਾਹਾਂ ਦੇ ਦਰਵਾਜ਼ੇ ਤੇ ਵਜਦਾ ਹੈ ਤੇ ਹਕੂਮਤ ਦਾ 
ਪ੍ਰਤੀਕ ਹੁੰਦਾ ਹੈ 
“ਚਾਰਿ ਦਿਨ ਅਪਨੀ ਨਉਬਤਿ ਚਲੇ ਬਜਾਇ। ”” (ਭਾਵ ਹਕੂਮਤ ਕਰ ਚਲੇ) 
- ਕੇਂਦਾ ਕਬ, ੬, ੧":੧ (1124) 
“ਨਉਬਤਿ ਵਜੀ ਸੁਬਹ ਸਿਉ ਚਲਣ ਕਾ ਕਰਿ ਸਾਜੁ। ” (ਭਾਵ ਮੌਤ ਦਾ ਨਗਾਰਾ) 
- ਸਲੋ ਫਰ, ੭੯੨ (1382) 
ਨੌਵੀ 
“ਨਉਮੀ ਨਵੇ ਛਿਦੂ ਅਪਵੀਤ। ” (ਨੌਵੀਂ ਥਿਤ ਦੁਆਰਾ। ”? 
- ਗਉ ੫. ਥਿਤੀ ੯:੧ (298) 
ਝਾਂਜਰ, ਪਾਜ਼ੇਬ 
“ਉਪਜਤਾ ਬਿਕਾਰ ਦੁੰਦਰ ਨਉਪਰੀ ਝੁਨੰਤਕਾਰ ਸੁੰਦਰ ਅਨਿਗ ਭਾਉ ਕਰਤ ਫਿਰਤ 
ਬਿਨੁ ਗੋਪਾਲ ਧੋਹੇ। ? 
- ਸਾਰ ੫, ੧੩੯, ੧੧੨ (1231) 
ਨਵੇ ਰੰਗ ਵਾਲੀ, ਨਉਰੰਗੀ 
“ਕੋਧੁ ਨਿਵਾਰਿ ਜਲੇ ਹਉ ਮਮਤਾ ਪ੍ਰੇਮੁ ਸਦਾ ਨਉਰੰਗੀ। ” 
- ਸਾਰ ੧, ਅਸ ੨, ੧:੧ (1232) 
ਨਦੀਆਂ 
ਲੇ ਰਬ ਖਜੂਰੀ ਪਕੀਆ ਮਾਖਿਅ ਨਈ ਵਹੰਨਿ। ” 
- ਸਲੋ ਫਰ, ੮੯੧ (1382) 


ਨੀਯਮ ਬੰਨ੍ਹ ਵਾਲਾ, ਸੰਜਮ ਨਿਰਧਾਰਤ ਕਰਨ ਵਾਲਾ ਭਾਵ ਮਾਲਕ, ਪ੍ਰਭੂ 
“ਨਈਆ ਤੇ ਬੈਰੇ ਕੰਨਾ। ” 


- ਧਨਾ ਨਾਮ, ੪, ੨੪੨ (693) 


ਮੂਰਤੀ ਤੇ ਚੜਾਇਆ ਅਥਵਾ ਭੇਟਾ ਕੀਤਾ ਗਿਆ ਭੋਜਨ 
“ਧੂਪ ਦੀਪ ਨਈ ਬੇਦਹਿ ਬਾਸਾ। ” 

- ਗੂਜ ਰਵਿ, ੧, ੩:੧ (525) 
ਮੂਰਤੀ ਨੂੰ ਭੇਟਾ ਕੀਤਾ ਗਿਆ ਭੋਜਨ 
“ਕਾਇਅਉ ਧੂਪ ਦੀਪ ਨਈਬੇਦਾ ਕਾਇਅਉ ਪੂਜਊ ਪਾਤੀ। ”” 

- ਧਨਾ ਪੀਪੀ, ੧, ੧:੨ (695) 
ਭਜਦਾਂ 
“ਅਪਦਾ ਕਾ ਮਾਰਿਆ ਗ੍ਰਿਹਿ ਤੇ ਨਸਤਾ। ” 

- ਪੁਭਾ ੫, ਅਸ ੨, ੪੧੨ (1348) 

ਭਜ ਜਾਣਾ 
“ਸਾਧ ਸੰਗਤਿ ਕੈ ਬਾਸੰਬੈ ਕਲਮਲ ਸਭਿ ਨਸਨਾ। ?” 





2403 


- ਬਿਲਾ ੫, ੪੩, ੧:੧ (811) 


“ਸੰਤਸੰਗਿ ਹਉਮੈ ਦੁਖ ਨਸਾ। ? 
- ਭੈਰ ੫, ੩੭, ੩੪ (1146) 


- ਆਸਾ ੫, ੭੭, ੧੨ (389) 

“ਨਸਿ ਵੰਵਹੁ ਕਿਲਵਿਖਹੁ ਕਰਤਾ ਘਰਿ ਆਇਆ। ” 
- ਆਸਾਂ ੫, ਛੰਤ ੧੨, ੨੯੧ (460) 

(ਮਹਾਨਕੋਸ਼ ਇਥੇ “ਨਸਿ” ਦਾ ਭਾਵ ਫੌਰਨ, ਛੇਤੀ ਕਰਦਾ ਹੈ) 
ਹੋਰ ਰੂਪ: 
ਨਸਿਆ - 
“ਦੂਖੁ ਦਰਦੁ ਭਰਮੁ ਭਉ ਨਸਿਆ। ” 

- ਗਉ ੫. ੧੧੯, ੪:੧ (189) 


“ਕੂੜ ਗਏ ਦੁਬਿਧਾ ਨਸੀ ਪੂਰਨ ਸਚਿ ਭਰੇ । ” 
- ਮਾਝ ੧, ਬਾਰਾ ੧੪:੫ (136) 


ਹੋਰ ਰੂਪ: 


ਨਸੀਐ - 
“ਮੇਰੇ ਮਨ ਸੋ ਪ੍ਰਭੁ ਸਦਾ ਨਾਲਿ ਹੈ ਸੁਆਮੀ ਕਹੁ ਕਿਥੈ ਹਰਿ ਪਹੁ ਨਸੀਐ। ” 


- ਗਉਂ ੪, ੫੭, ੧:੧ (170) 


- ਗਉ ੫. ੧੫੫, ੧੨ (197) 


- ਗਉਂ ੫, ੭੯, ੪:੪ (179) 


(1) ਨਾ, ਨਹੀਂ, ਨਿਸ਼ੇਧ ਬੋਧਕ ਸ਼ਬਦ 
“ਆਖਣਿ ਜੋਰੁ ਚੁਪੈ ਨਹ ਜੋਰੁ। ” (ਨਹੀਂ) 
- ਜਪੁ ੧, ੩੩੦੧ (7) 
“ਭਉਰੁ ਉਸਤਾਦੁ ਨਿਤ ਭਾਖਿਆ ਬੇਲ ਕਿਉ ਬੂਝੈ ਜਾ ਨਹ ਬੁਝਾਈ। ” (ਨਾ) 
- ਸਿਰੀ ੧, ੨੭, ੨੨ (24) 
“ਜੀਵਤਿਆ ਨਹ ਮਰੀਐ। ? 
- ਰਾਮ ੧, ੩, ੧":੨ (877) 





2404 


(ਮਹਾਨਕੋਸ਼ ਇਥੇ “ਨਹ” ਦੇ ਅਰਥ “ਕਿਵੇਂ” ਕਰਦਾ ਹੈ) 


- ਗਉਂ ਕਬ, ੨੫, ੧":੧ (328) 
“ਆਨ ਉਪਾਵ ਸਗਰ ਕੀਏ ਨਹਿ ਦੂਖ ਸਾਕਹਿ ਲਾਹਿ। ” (ਨਾ) 
- ਮਲਾ ੫, ੨੪, ੨:੧ (1272) 
ਨਹੀ - 
“ਕੇਤਿਆ ਗਣਤ ਨਹੀ ਵੀਚਾਰੁ ।  (ਨਿਸ਼ੇਧ ਬੋਧਕ) 
- ਜਪੁ ੧, ੨੫:੪ (5) 
(2) ਨਹੁੰ, ਨਉੱਧਰ 
“ਚਾਕਰ ਨਹ ਦਾ ਪਾਇਨਿ੍‌ ਘਾਉ। ” (ਨਹੂੰਆਂ ਨਾਲ) 
- ਮਲਾ ੧, ਵਾਰ ੨੨ਸ, ੧, ੨੭ (1288) 


“ਮੋਹਿ ਐਸੇ ਬਨਜ ਸਿਉ ਨਹੀਨ ਕਾਜੁ । ”? 


- ਬਸੰ ਕਬ, ੬, ੧":੧ (1195) 
ਨਹੀ” 


“ਸੇਜ ਇਕੇਲੀ ਨੀਦ ਨਹੁ ਨੈਨਹ ਪਿਰੁ ਪਰਦੇਸਿ ਸਿਧਾਇਓ। ”” 
- ਸੋਰ ੫, ੬੧, ੧:੨ (624) 


- ਵਡਾ ੧, ਛੰਤ ੨, ੭:੨ (567) 
“ਤੇ ਨਰ ਨਿੰਦਕ ਸੋਭ ਨ ਪਾਵਹਿ ਤਿਨ ਨਕ ਕਾਟੇ ਸਿਰਜਨਹਾਰੀ। ” (ਭਾਵ ਪੇਪਾਤ 
ਕੀਤੇ) 
- ਭੈਰ ੪, ੬, ੩੨ (1135) 


“ਸਿ ਪਾਸਿ ਪੰਚ ਜੋਗੀਆ ਬੈਠੇ ਬੀਚਿ ਨਕਟ ਦੇ ਰਾਨੀ। ”” 
- ਆਸਾ ਕਬ, ੪, ੧੨ (476) 


““ਨਕਟੀ ਕੋ ਠਨਗਨੁ ਬਾਡਾ ਡੂੰ । ” (ਭਾਵ ਮਾਇਆ) 
- ਆਸਾ ਕਬ, ੪, ੧":੧ (476) 
“ਹਰਿ ਕੇ ਨਾਮ ਬਿਨਾ ਸੁੰਦਰਿ ਹੈ ਨਕਟੀ। ” (ਨੱਕ ਵੱਢੀ ਭਾਵ ਗੁਣਹੀਣ) 
- ਦੇਵ ੪, ੬, ੧":੧ (528) 


“ਨਾਮਹੀਣ ਫਿਰਹਿ ਸੇ ਨਕਟੇ ਤਿਨ ਘਸਿ ਘਸਿ ਨਕ ਵਢਾਇਆ। ”” 
- ਰਾਮ ੪, ੫, ੩੧੨ (882) 





2405 


“ਜੋ ਅਸਮਾਨਿ ਨ ਮਾਵਨੀ ਤਿਨ ਨਕਿ ਨਥਾ ਪਾਇ। ” (ਭਾਵ ਕਾਬੂ ਕਰਨਾ ਸੰਜਮ 
ਵਿਚ ਲਿਆਉਣਾ) 
- ਸੋਰ ੧, ੧, ੩੨ (595) 
ਹੋਰ ਰੂਪ: 
ਨਕ-=ੀ - 
“ਨਾਨਕ ਵਿਣੁ ਨਾਵੈ ਨਕ ਵਢ'ੱ-ੀ ਫਿਰਹਿ ਸੋਭਾ ਮੂਲਿ ਨ ਪਾਹਿ।” 
- ਵਡ ੪, ਵਾਰ ੧੧ਸ, ੩, ੧:੬ (590) 


“ਮਨਮੁਖੁ ਕਾਇਰੁ ਕਰੂਪੁ ਹੈ ਬਿਨੁ ਨਾਂਵੈ ਨਕੁ ਨਾਹਿ। ” (ਭਾਵ ਪਤ ਨਹੀਂ) 
- ਵਡ ੪, ਵਾਰ ੧੩ਸ ੩, ੧:੧ (591) 
“ਲੰਮਾ ਨਕੁ ਕਾਲੇ ਤੇਰੇ ਨੈਣ। ”” 
- ਮਲਾ ੧, ੯, ੧੦੨ (1257) 
“ਮਾਸੁ ਛੋਡਿ ਬੈਸਿ ਨਕੁ ਪਕੜਹਿ ਰਾਤੀ ਮਾਣਸ ਖਾਣੇ । ? 
- ਮਲਾ ੧, ਵਾਰ ੨੫ਸ, ੧, ੨:੪ (1289) 


€) 


ਨਹੁੰ 
“ਸੰਤ ਪ੍ਰਹਲਾਦ ਕੀ ਪੈਜ ਜਿਨਿ ਰਾਖੀ ਹਰਨਾਖਸੁ ਨਖ ਬਿਦਰਿਓ। ” 

- ਬਿਲਾ ਕਬ, ੪, ੩:੨ (856) 
“ਜਬ ਨਖ ਸਿਖ ਇਹੁ ਮਨੁ ਚੀਨਾ। ” (ਨਹੁੰ ਤੋਂ ਸਿਰ ਤਕ ਭਾਵ ਪੂਰੀ ਤਰਾਂ) 


- ਰਾਮ ਕਬ, ੧੦, ੧੩ (971) 
ਨਹੁੰਆਂ ਨਾਲ 
“ਹਰਨਾਖਸ ਜਿਨਿ ਨਖਹ ਬਿਦਾਰਿਓ ਸੁਰਿ ਨਰ ਕੀਏ ਸਨਾਥਾ। ” 

- ਭੈਰ ਨਾਮ, ੯, ੫:੧ (1165) 


“ਨਿੰਦਾ ਦੁਸਟੀ ਤੇ ਕਿਨਿ ਫਲੂ ਪਾਇਆ ਹਰਣਾਖਸ ਨਖਹਿ ਬਿਦਾਰੇ। ? (ਨਹੁੰਆਂ 
ਨਾਲ) 
- ਸੋਰ ੩, ੫, ੨੨ (601) 

ਨਖਹੂ - 
“ਹਰਣਾਖਸੁ ਲੇ ਨਖਹੁ ਬਿਧਾਸਾ। ” (ਨਹੁੰਆਂ ਨਾਲ) 

- ਗਉ ੧, ਅਸ ੯, ੬:੨ (224) 
(ਸੰ.) ਤਾਰਿਆਂ ਦੇ ਸਮੂਹ ਚੰਦਰਮਾ ਦੇ ਰਾਹ ਵਿਚ ਆਉਂਦੇ ਤਾਰਾ-ਸਮੂਹ ਜੋ 27 ਮੰਨੇ 
ਜਾਂਦੇ ਹਨ ਤਾਰੇ 
“ਨਖਿਅਤ੍ਰ ਸਸੀਅਰ ਸੂਰ ਧਿਆਵਹਿ ਬਸੁਧ ਗਗਨਾ ਗਾਵਏ । ”” 


- ਆਸਾ ੫, ਛੰਤ ੫, ੩:੩ (456) 


ਨਖਿਆਤਿ --- ਨਖਤ੍ਰ, ਤਾਰਾ-ਸਮੂਹ 





2406 


“ਅਨਿਕ ਸੂਰ ਸਸੀਅਰ ਨਖਿਆਤਿ। ”” 
- ਸਾਰ ੫, ਅਸ ੨, ੪:੩ (1236) 
“ਹਰਣਾਖਸੁ ਨਖੀ ਬਿਦਾਰਿਆ ਪੁਹਲਾਦੁ ਲੀਆ ਉਬਾਰਿ। ” 
- ਭੈਰ ੩, ੨੦, ੪:੪ (1133) 


“ਕਈ ਕੋਟਿ ਸਸੀਅਰ ਸੂਰ ਨਖੁਤ੍ । ” 
- ਗਉ ੫. ਸੁਖ ੧੦, ੩:੭ (276) 
ਹੋਰ ਰੂਪ: 
ਨਖ੍ਤ੍ਰਹਾ ਦਲ 
“ਡਰਪੈ ਧਰਤਿ ਅਕਾਸੁ ਨਖ੍ਤ੍ਰਾ ਸਿਰ ਉਪਰਿ ਅਮਰੁ ਕਰਾਰਾ। ” (ਤਾਰੇ) 
= ਮਾਰੂ ਪੇ. ੧, ੧੨੧ (998) 


“ਘਟੰਤ ਰੂਪੰ ਘਟੰਤ ਦੀਪੰ ਘਟੰਤ ਰਵਿ ਸਸੀਅਰ ਨਖ੍ਰਿਤੁ ਗਗਨੰ। ” 
- ਸਸ ੫, ੯੯੧ (1354) 


(ਫਾ. ਨਗੀਨ) ਨਗੀਨਾ, ਮੋਤੀ ਕੀਮਤੀ ਪਥਰ/ਮੋਤੀ ਜੋ ਗਹਿਣਿਆਂ ਵਿਚ ਜੜਿਆ ਜਾਂਦਾ 
ਹੈ 


“ਉਦਧਿ ਗੁਰੁ ਗਹਿਰ ਗੰਭੀਰ ਬੇਅੰਤੁ ਹਰਿ ਨਾਮ ਨਗ ਹੀਰ ਮਣਿ ਮਿਲਤ ਲਿਵ 
ਲਾਈਐ। ” 
- ਸਵ ੪, ਨਲ ੧੫੨ (1401) 
(1) ਕੰਗਾਲੀ, ਗਰੀਬੀ 
“ਜੇ ਕੋ ਹੋਵੈ ਦੁਬਲਾ ਨੰਗ ਭੁਖ ਕੀ ਪੀਰ। ? 
- ਸਿਰੀ ੫, ਅਸ ੨੬, ੨੧ (70) 
(2) ਨੰਗੇ, ਬਸਤਰ ਰਹਿਤ ਭਾਵ ਗੁਰਬਤ ਵਿਚ 
“ਇਕਨਾ ਭੋਗ ਭੋਗਾਇਦਾ ਮੇਰੇ ਗੋਵਿੰਦਾ ਇਕਿ ਨਗਨ ਫਿਰਹਿ ਨੰਗ ਨੰਗੀ ਜੀਉ। ” 
(ਬਿਲਕੁਲ ਨੰਗੇ) 
- ਗਉਂ ੪, ੬੮, ੨:੨ (174) 
(3) ਨਿਲੱਜ, ਬੇ-ਸ਼ਰਮ 
“ਤਿਆਗਿ ਚਲਿਓ ਹੈ ਮੂੜ ਨੰਗ। ” 
- ਗਉਂ ੫, ੧੩੯”, ੨:੨ (210) 
(4) ਨੰਗਾਪਨ 
“ਸੈ ਨੰਗੇ ਨਹ ਨੰਗ ਭੁਖੇ ਲਖ ਨ ਭੁਖਿਆ। ?” 
- ਮਾਰੂ ੫, ਵਾਰ ੧੯ਸ, ੫. ੧:੧ (1100) 


(ਫਾ. ਨਗਜ਼) ਸੁੰਦਰ, ਖੂਬਸੂਰਤ 
“ਨਗਜ ਤੇਰੇ ਬੰਦੇ ਦੀਦਾਰੁ ਅਪਾਰੁ। ”” 
- ਭੈਰ ੫, ੧੦, ੧੧ (1139) 





2407 


“ਇਕਨਾ ਭੋਗ ਭੋਗਾਇਦਾ ਮੇਰੇ ਗੋਵਿੰਦਾ ਇਕਿ ਨਗਨ ਫਿਰਹਿ ਨੰਗ ਨੰਗੀ ਜੀਉ । ? 
- ਗਉਂ ੮, ੬੮, ੨੨ (174) 


“ਅਰਚਾ ਬੰਦਨ ਹਰਿ ਸਮਤ ਨਿਵਾਸੀ ਬਾਹੁੜਿ ਜੋਨਿ ਨ ਨੰਗਨਾ। ”” 
- ਮਾਰੂ ੫, ਸੋਲਾ ੯, ੫:੩ (1080) 


“ਜਟਾ ਮੁਕਟੁ ਤਨਿ ਭਸਮ ਲਗਾਈ ਬਸਤੁ ਛੋਡਿ ਤਨਿ ਨਗਨੁ ਭਇਆ। ?” 

- ਭੈਰ ੧, ੮, ੪੯੧ (1127) 
ਸ਼ਹਿਰ, ਵਸਤੀ 
“ਜਿਥੈ ਨਾਮੁ ਨ ਜਪੀਐ ਮੇਰੇ ਗੋਇਦਾ ਸੇਈ ਨਗਰ ਉਜਾੜੀ ਜੀਉ। ”” 

- ਮਾਝ ੫, ੩੭, ੧:੩ (105) 
ਹੋਰ ਰੂਪ: 
ਨਗਰੰ - 
“ਮ੍ਰਿਗ ਤ੍ਰਿਸਨਾ ਗੰਧਰਬ ਨਗਰੰ ਦੂਮ ਛਾਯਾ ਰਚਿ ਦੁਰਮਤਿਹ। ” (ਨਗਰੀ, ਵਸਤੀ) 

- ਸਸ ੫, ੩੦੧ (1356) 


ਨਗਰਿ - 
“ਸੂਨੇ ਨਗਰਿ ਪਰੇ ਠਗਹਾਰੇ । ” (ਸ਼ਹਿਰ/ਵਸਤੀ ਵਿੱਚ) 


- ਗਉਂ ੫, ੮੯, ੨:੪ (182) 
“ਗਗਨ ਨਗਰਿ ਇਕ ਬੂੰਦ ਨ ਬਰਥੈ ਨਾਦੁ ਕਹਾ ਜੁ ਸਮਾਨਾ। ” (ਭਾਵ ਦਸਮ ਦੁਆਰ 
ਵਿਚ) 
- ਆਸਾ ਕਬ, ੭੮, ੧੧ (480) 
ਨਗਰੀ - 
“ਸਿਵ ਨਗਰੀ ਮਹਿ ਆਸਣਿ ਬੈਸਉ ਕਲਪ ਤਿਆਗੀ ਬਾਦੰ। ” (ਭਾਵ ਆਤਮ 
ਮੰਡਲ) 
- ਆਸਾ ੧, ੩੭, ੨੧ (360) 
“ਅਬਿਚਲ ਨਗਰੀ ਨਾਨਕ ਦੇਵ। ” (ਵਸਤੀ) 
- ਆਸਾ ੫, ਅਸ ੧, ੮੩੨ (431) 
“ਸਭ ਨਗਰੀ ਮਹਿ ਏਕੋ ਰਾਜਾ ਸਭੇ ਪਵਿਤ੍ਰ ਹਹਿ ਥਾਵਾ। ” (ਭਾਵ ਸੰਸਾਰ) 
- ਮਾਰੂ ੩, ੧, ੧੨ (993) 
“ਨਗਰੀ ਨਗਰੀ ਖਿਅਤ ਅਪਾਰ। ” (ਭਾਵ ਥਾਂ ਥਾਂ) 


- ਭੈਰ ਕਬ, ਅਸ ੨, ੫੨ (1163) 


- ਗਉ ਕਬ, ੩੦, ੧":੧ (329) 


“ਨਗਰੁ ਮਹਿ ਆਪਿ ਬਾਹਰਿ ਫੁਨਿ ਆਪਨ ਪੁਭ ਮੇਰੇ ਕੋ ਸਗਲ ਬਸੇਰਾ। ”” 
- ਬਿਲਾ ੪, ੪, ੨੧ (800) 





2408 


“ਸੁ ਆਨੁ ਲੋਭੁ ਨਗਰ ਮਹਿ ਸਬਲਾ ਗੁਰੁ ਖਿਨ ਮਹਿ ਮਾਰਿ ਕਢਾਵੈਗੋ । ” 
- ਕਾਨ ੪, ਅਸ ੫, ੩੧ (1311) 


“ਅਨਦਿਨੁ ਨਗਰੀ ਹਰਿ ਗੁਣ ਗਾਇਆ। ” (ਸਰੀਰ ਰੂਪੀ ਨਗਰੀ) 
- ਗਉਂ ੪, ੪੩, ੨:੩ (165) 
“ਤਿਸੁ ਜੋਗੀ ਕੀ ਨਗਰੀ ਸਭੁ ਕੋ ਵਸੈ ਭੇਖੀ ਜੋਗੁ ਨ ਹੋਇ। ” (ਸਰੀਰ) 
- ਬਿਹਾ ੪, ਵਾਰ ੨੧ਸ, ੩, ੨:੨ (550) 
ਨਗਰੀਆ - 
“ਪੰਚ ਚੋਰ ਮਿਲਿ ਲਾਗੇ ਨਗਰੀਆ ਰਾਮ ਨਾਮ ਧਨੁ ਹਿਰਿਆ। ? (ਸਰੀਰ) 
- ਬਸੰ ੪, ੩, ੨:੧ (1178) 
ਨਗਰੁ - 
“ਕਾਮਿ ਕਰੋਧਿ ਨਗਰੁ ਬਹੁ ਭਰਿਆ ਮਿਲਿ ਸਾਧੂ ਖੰਡਲ ਖੰਡਾ ਹੇ। ” (ਸਰੀਰ) 
- ਗਉ ੪. ਸੋਲਾ ੪, ੧:੧ (13) 
“ਤਸਕਰ ਸਬਦਿ ਨਿਵਾਰਿਆ ਨਗਰੁ ਵੁਠਾ ਸਾਬਾਸਿ। ” (ਜੀਵਨ ਰੂਪੀ) 
- ਪ੍ਰਭਾ ੧, ੧੦, ੧:੨ (1330) 


€) 


(1) ਕੰਗਾਲ, ਗਰੀਬ 
“ਸਾਹਿਬੁ ਜਿਸ ਦਾ ਨੰਗਾ ਭੁਖਾ ਹੋਵੈ ਤਿਸ ਕਾ ਨਫਰੁ ਕਿਥਹੁ ਰਜਿ ਖਾਏ । ” 
- ਗਉਂ ੪, ਵਾਰ ੧੨ਸ, ੪, ੨:੧ (306) 
ਹੋਰ ਰੂਪ: 
ਨੰਗੀ - 
“ਇਕਨਾ ਭੋਗ ਭੋਗਾਇਦਾ ਮੇਰੇ ਗੋਵਿੰਦਾ ਇਕਿ ਨਗਨ ਫਿਰਹਿ ਨੰਗ ਨੰਗੀ ਜੀਉ। ” 
(ਬਿਲਕੁਲ ਕੰਗਾਲ) 
- ਗਉ ੪, ੬੮, ੨:੨ (174) 
(2) ਬੇਇਜ਼ਤ, ਨਿਰਲੱਜ 
ਹੋਰ ਰੂਪ: 
“ਨਾਮਹੀਣ ਗਏ ਮੂੜ ਨੰਗਾ। ”” 
- ਆਸਾ ੪, ੫੮, ੩੧ (367) 
ਨੰਗੁ - 
“ਰੰਗਿ ਰਤਾ ਨਚੈ ਨੰਗੁ। ” (ਨਿਲਜ) 
- ਮਾਝ ੧, ਵਾਰ ੧੦ਸ, ੧, ੧:੫ (142) 
(3) ਵਸਤਰ ਹੀਣ 
“ਨੰਗਾ ਦੋਜਕਿ ਚਾਲਿਆਤਾ ਦਿਸੈ ਖਰਾ ਡਰਾਵਣਾ। ” (ਗੁਣ ਰੂਪੀ ਵਸਤਰ) 
- ਆਸਾ ੧, ਵਾਰ ੧੪:੪ (471) 


ਹੋਰ ਰੂਪ: 
ਨੰਗਿ - 
“ਨ ਭੀਜੈ ਤੀਰਥਿ ਭਵਿਐ ਨੰਗਿ। ” (ਨੰਗੇ ਹੋ ਕੇ) 





2409 


- ਸਾਰ ੪, ਵਾਰ ੧ਸ, ੧, ੨੧੫ (1237) 
ਨੰਗੇ - 
“ਹਰਿ ਨਾਮੁ ਹਮਾਰਾ ਪੈਨਣੁ ਜਿਤੁ ਫਿਰਿ ਨੰਗੇ ਨ ਹੋਵਹ ਹੋਰ ਪੈਨਣ ਕੀ ਹਮਾਰੀ 
ਸਰਧ ਗਈ। ” 
- ਵਡ ੪, ਵਾਰ ੧੭:੨ (593) 


“ਨਚ ਰਾਜ ਸੁਖ ਮਿਸਟੰ ਨਚ ਭੋਗ ਰਸ ਮਿਸਟੰ ਨਚ ਮਿਸਟੰ ਸੁਖ ਮਾਇਆ। ” 
- ਜੈਤ ੫, ਵਾਰ ੧੧ਸ, ੫, ੧:੧ (708) 
“ਨਚ ਬਿਦਿਆ ਨਿਧਾਨ ਨਿਗਮੰ ਨਚ ਗੁਣਗੁ ਨਾਮ ਕੀਰਤਨਹ । ”” 
- ਸਸ ੫. ੩੧੧ (1356) 


“ਹਉ ਬਹੁੜਿ ਛਿੰਝ ਨ ਨਚਊਉ ਨਾਨਕ ਅਉਸਰੁ ਲਧਾ ਭਾਲਿ ਜੀਉ। ” 
- ਸਿਰੀ ੫, ਅਸ ੨੯, ੨੧੩ (74) 


- ਮਲਾ ੧, ਵਾਰ ੨੬:੪ (1290) 


“ਕੇਤੇ ਨਚਹਿ ਮੰਗਤੇ ਗਿੜਿ ਮੁੜਿ ਪੂਰਹਿ ਤਾਲ। ” 


- ਆਸਾ ੧, ਵਾਰ ੪ਸ, ੧, ੨:੩ (464) 


“ਹੋਰੁ ਨਚਣਾ ਖੁਸੀਆ ਮਨ ਮਾਹ। ”” 
- ਆਸਾ ੧, ੬, ੧੯੨ (350) 


“ਨਚਣੁ ਕੁਦਣੁ ਮਨ ਕਾ ਚਾਉ।” 
- ਆਸਾ ੧, ਵਾਰ ਪਸ, ੧, ੨:੨੫ (465) 


- ਆਸਾ ੧, ਵਾਰ ੫ਸ, ੧, ੨੧ (465) 


“ਜਿਉ ਨਾਨਕ ਆਪਿ ਨਚਾਇਦਾ ਤਿਵ ਹੀ ਕੋ ਨਚਾ। ” 
- ਮਾਰੂ ੫, ਵਾਰ ੨੨:੬ (1094) 
“ਆਵੈ ਜਾਇ ਭਵਾਈਐ ਬਹੁ ਜੋਨੀ ਨਚਾ। ”” 
- ਮਾਰੂ ੫, ਵਾਰ ੧੫੨ (1097) 
-<- ਨਚਾਉਂਦਾ ਹੈ 
“ਜਿਉ ਨਾਨਕ ਆਪਿ ਨਚਾਇਦਾ ਤਿਵ ਹੀ ਕੋ ਨਚਾ। ” 
- ਮਾਰੂ ੩, ਵਾਰ ੨੨:੬ (1094) 





2410 


- ਗੂਜ ੩, ਅਸ ੧, ੧:੧ (506) 


“ਹਥੋ ਹਥਿ ਨਚਾਈਐ ਵਣਜਾਰਿਆ ਮਿਤ੍ਰਾ ਜਿਉ ਜਸੁਦਾ ਘਰਿ ਕਾਨੁ। ” (ਨਾਚ 
ਕਰਾਈਐ ਭਾਵ ਟਪਾਂਦੇ ਫਿਰੀਏ) 
- ਸਿਰੀ ੧, ਪਹ ੧, ੨:੨ (75) 


“ਮਾਇਆ ਮੋਹੁ ਇਸੁ ਮਨਹਿ ਨਚਾਏ ਅੰਤਰਿ ਕਪਟੁ ਦੁਖੁ ਪਾਵਣਿਆ। ” 
- ਮਾਝ ੩, ਅਸ ੨੧, ੪:੩ (122) 


ਨਚਾਉਂਦਾ ਹੈ 
“ਏਕਿ ਨਚਾਵਹਿ ਏਕਿ ਭਵਾਵਹਿ ਇਕਿ ਆਇ ਜਾਇ ਹੋਇ ਧੂਰਾ।” 
- ਰਾਮ ੫, ੭, ੪:੨ (884) 


“ਜਿਉ ਪਭ ਭਾਂਵੈ ਤਿਵੈ ਨਚਾਵੈ । ”” 
- ਗਉ ੫. ਸੁਖ ੧੧, ੭:੮ (278) 


“ਨਚਿ ਨਚਿ ਟਪਹਿ ਬਹੁਤੁ ਦੁਖੁ ਪਾਵਹਿ। ? 
- ਗਉਂ ੫, ੨੪, ੩੨ (159) 


-ਗਉ ੩, ੨੪, ੩:੩ (159) 


“ਨਾਤੀ ਧੋਤੀ ਸੰਬਹੀ ਸੁਤੀ ਆਇ ਨਚਿੰਦੁ । ” 
- ਸਲੋ ਫਰ, ੩੩੧ (1379) 


“ਰਾਜਿ ਰੰਗੁ ਮਾਲਿ ਰੰਗੁ ਰੰਗਿ ਰਤਾ ਨਚੈ ਨੰਗੁ । ? 
- ਮਾਝ ੧, ਵਾਰ ੧੦ਸ, ੧, ੧:੫ (142) 


“ਨਜਰਿ ਭਈ ਘਰੁ ਘਰ ਤੇ ਜਾਨਿਆ। ” (ਭਾਵ ਮਿਹਰ ਦੀ ਦ੍ਰਿਸ਼ਟੀ) 
- ਗਉਂ ੧, ੮, ੨:੩ (153) 


“ਗੁਰ ਕੈ ਸਬਦਿ ਨਜੀਕਿ ਪਛਾਣਹੁ । ” 
- ਮਾਰੂ ੩, ਸੋਲਾ ੨੪, ੧੫:੨ (1068) 





2411 


(1) ਨਾਟਕ ਖੇਡਣ ਵਾਲੇ, ਮਦਾਰੀ 
“ਨਟ ਨਾਟਿਕ ਆਖਾਰੇ ਗਾਇਆ। ” 
- ਗਉਂ ੫, ੮੧, ੨:੩ (179) 
“ਨਟ ਵਟ ਖੇਲੈ ਸਾਰਿਗਪਾਨਿ। ? (ਮਦਾਰੀ) 
- ਗਉਂ ਕਬ, ੩੩, ੨:੨ (329) 
ਹੋਰ ਰੂਪ: 
ਨਟਿ - 
“ਮਾਇਆ ਮੋਹਿ ਨਟਿ ਬਾਜੀ ਪਾਈ। ? (ਨਟ/ਬਾਜ਼ੀਗਰ ਨੇ) 
- ਗਉ ੩, ਅਸ ੩, ੫:੧ (230) 
(2) ਰਾਗ ਮੇਘ ਦੇ ਅੱਠ ਪੁੱਤਰਾਂ ਵਿਚੋ ਇਕ 
“£ਜਬਲੀਧਰ ਨਟ ਅਉ ਜਲਧਾਰਾ। ”” 
- ਰਾਗ ੧:੫੬ (1430) 
ਨਵੁ ਕਲ 
“ਮੰਦਲੁ ਨ ਬਾਜੈ ਨਟੁ ਪੈ ਸੂਤਾ। ” (ਨਚਨ ਵਾਲਾ) 
- ਆਸਾ ਕਬ, ੧੧, ੧:੨ (478) 


ਨਦੂਆਂ 
“ਨਟੂਆ ਭੇਖ ਦਿਖਾਵੈ ਬਹੁ ਬਿਧਿ ਜੈਸਾ ਹੈ ਓਹੁ ਤੈਸਾ ਰੇ। ” (ਸਵਾਗੀ, ਨਾਟਕ 


- ਆਸਾ ੫, ੧੩੦. ੧:੧ (403) 


- ਆਸਾ ੧, ਅਸ ੨੨. ੪੯੧ (422) 


“ਗਰਲ ਨਾਸੁ ਤਨਿ ਨਠਯੋ ਅਮਿਉ ਅੰਤਰ ਗਤਿ ਪੀਓ। ”” 
- ਸਵ ੨, ੭੧੨ (1392) 


“ਨਠੜੋ ਦੁਖ ਤਾਪੁ ਨਾਨਕ ਪ੍ਰਭ ਪੇਖੰਦਿਆ। ” 
- ਜੈਤ ੫, ਵਾਰ ੧੬ਸ, ੫, ੨੨ (709) 


““ਨਠੇ ਤਾਪ ਦੁਖ ਰੋਗ ਪੂਰੈ ਗੁਰ ਪ੍ਰਤਾਪਿ। ” (ਭਾਵ ਮੁਕ ਗਏ) 
- ਗੂਜ ੫, ਵਾਰ ੧੩:੪ (521) 


“ਜੇ ਜਾਣਾ ਸਹੁ ਨੰਢੜਾ ਤਾ ਥੋੜਾ ਮਾਣੁ ਕਰੀ। ” (ਭਾਵ ਬਾਲ ਸੁਭਾ ਵਾਲਾ) 
- ਸਲੋ ਫਰ, ੪:੨ (1378) 


“ਫਰੀਦਾ ਨੰਢੀ ਕੰਤੁ ਰਾਵਿਓ ਵਡੀ ਥੀ ਮੁਈਆਸੁ । ” 
- ਸਲੋ ਫਰ, ੫੪੯੧ (1380) 





2412 


“ਸੁਰਾ ਅਪਵਿਤੁ ਨਤ ਅਵਰ ਜਲ ਰੇ ਸੁਰਸਰੀ ਮਿਲਤ ਨਹਿ ਹੋਇ ਆਨੰ। ” 
- ਮਲਾ ਰਵਿ, ੧, ੧੨ (1293) 


(1) ਤਾਨੀ ਦੇ ਤਣੇ ਹੋਏ ਧਾਰੇ 
“ਛੋਡੀ ਨਲੀ ਤੰਤੁ ਨਹੀ ਨਿਕਸੈ ਨਤਰ ਰਹੀ ਉਰਝਾਈ। ”” 
- ਗਉ ਕਬ, ੫੪, ੪:੧ (335) 
(2) ਨਹੀਂ ਤਾਂ 
“ਸੂਧੇ ਸੂਧੇ ਰੇਗਿ ਚਲਹੁ ਤੁਮ ਨਤਰ ਕੁਧਕਾ ਦਿਵਈਹੈ ਰੇ । ” 
- ਬਿਲਾ ਕਬ, ੧, ੧":੨ (855) 


“ਨਕਿ ਨਥ ਖਸਮ ਹਥ ਕਿਰਤੁ ਧਕੇ ਦੇ। ” 
- ਸੋਰ ੫, ਵਾਰ ੨੮ਸ, ੨, ੨੧ (653) 
ਨਥਹਾਰੇ ---- ਨਕੇਲ ਨੂੰ ਹੱਥ ਵਿਚ ਰਖਨ ਵਾਲਾ, ਭਾਵ ਵਸ ਵਿਚ ਰਖਣ ਵਾਲਾ ਆਪਣੀ ਇਛਾ 
ਅਨੁਸਾਰ ਤੋਰਨ ਵਾਲਾ 
““ਜਗੰਨਾਥ ਸਭਿ ਜੰਤੂ ਉਪਾਏ ਨਕਿ ਖੀਨੀ ਸਭ ਨਥਹਾਰੇ । ” 
- ਨਟ ੪, ਅਸ ੨, ੮੧ (981) 
ਨਕੇਲਾਂ 
“ਜੋ ਅਸਮਾਨਿ ਨ ਮਾਵਨੀ ਤਿਨ ਨਕਿ ਨਥਾ ਪਾਇ। ” (ਭਾਵ ਕਾਬੂ ਕਰੇ) 
- ਸੋਰ ੧, ੧, ੩੨ (595) 


“ਏਵਡ ਵਧਾ ਮਾਵਾ ਨਾਹੀ ਸਭਸੈ ਨਥਿ ਚਲਾਈ। ”” 
- ਮਾਝ ੧, ਵਾਰ ੧੯ਸ, ੧, ੧੪ (147) 
“ਜੀਅ ਉਪਾਇ ਜੁਗਤਿ ਹਥਿ ਕੀਨੀ ਕਾਲੀ ਨਥਿ ਕਿਆ ਵਡਾ ਭਇਆ। ”” (ਨਕੇਲ 
ਪਾ ਕੇ, ਭਾਵ ਕਾਬੁ ਕਰਕੇ) 
੍‌ - ਆਸਾ ੧, ੭, ੨:੧ (350) 


ਹੋਰ ਰੂਪ: 
ਨਥਿਆ - 
“ਸਭੁ ਕੋ ਨਥੈ ਨਥਿਆ ਬਖਸੇ ਤੋੜੇ ਨਥ। ” (ਨਕੇਲਿਆ, ਕਾਬੂ ਕੀਤਾ) 
- ਮਲਾ ੧, ਵਾਰ ੨੪ਸ, ੧, ੧:੭ (1289) 


ਨਥੀ ਹੋਈ ਹੈ, ਨਕੇਲੀ ਹੋਈ ਹੈ, ਕਾਬੂ ਵਿਚ ਹੈ, ਹੁਕਮ ਵਿਚ ਹੈ 
“ਆਪਿ ਨਾਥੁ ਨਥੱ=ੀ ਸਭ ਜਾ ਕੀ ਬਖਸੇ ਮੁਕਤਿ ਕਰਾਇਦਾ। ” 
- ਮਾਰੂ ੧, ਸੋਲਾ ੧੬, ੧੪:੩ (1037) 
ਨਥੀਅਨੁ ---- ਨਥੀ ਹੋਈ/ਕਾਬੂ ਕੀਤੀ ਹੋਈ ਹੈ, ਹੁਕਮ ਅੰਦਰ ਰਖੀ ਹੈ 
“ਆਪਿ ਨਾਥੁ ਸਭ ਨਥੀਅਨੁ ਸਭ ਹੁਕਿਮ ਚਲਾਈ । ”” 
- ਸਾਰ ੪, ਵਾਰ ੩੬:੪ (1251) 





2413 


“ਸਭ ਕੋ ਨਥੈ ਨਥਿਆ ਬਖਸੇ ਤੋੜੇ ਨਥ । ”” 
- ਮਲਾ ੧, ਵਾਰ ੨੪ਸ, ੧, ੧:੭ (1289) 
ਗੋਕਲ ਦੇ ਗਵਾਲਿਆਂ ਦਾ ਮੁਖੀ, ਯਸ਼ੋਧਾ ਦਾ ਪਤੀ 
“ਤੁਮ ਜੁ ਕਹਤ ਹਉ ਨੰਦ ਕੋ ਨੰਦਨੁ ਨੰਦ ਸੁ ਨੰਦਨੁ ਕਾ ਕੋ ਰੇ। ? 
- ਗਉ ਕਬ, ੭੦, ੧":੧ (338) 


- ਰਾਗ ੧:੨ (1429) 


“ਜਜੀਹ ਭਣਿ ਜੋ ਉਤਮ ਸਲੋਕ ਉਧਰਣੰ ਨੈਨ ਨੰਦਨੀ। ? 
- ਸਸ ੫, ੩੨੪੨ (1356) 


“ਤੁਮ ਜੁ ਕਹਤ ਹਉ ਨੰਦ ਕੋ ਨੰਦਨੁ ਨੰਦ ਸੁ ਨੰਦਨੁ ਕਾ ਕੋ ਰੇ। ? 
- ਗਉ ਕਬ, ੭੦, ੧":੧ (338) 
(1) (ਅ. ਨਜ਼ਰ) ਦ੍ਰਿਸ਼ਟੀ/ਨਿਗਾਹ ਵਿਚ 
“ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਡਾਣੁ। (ਭਾਵ ਨਾ ਦਿਸੇ) 
- ਜਪੁ ੧, ੩੦੪ (7) 
“ਜਿਨ ਕਉ ਨਦਰਿ ਕਰਮ ਤਿਨ ਕਾਰ। ” 
- ਜਪੁ ੧, ੩੮੬ (8) 


ਹੋਰ ਰੂਪ: 
ਨੰਦਰਿ - 
“ਦੂਰਿ ਨਾਹੀ ਦੇਖਹੁ ਕਰਿ ਨੰਦਰਿ। ” 


- ਮਾਰੂ ੧, ਸੋਲਾ ੬, ੧੨੨ (1026) 
(2) ਮਿਹਰ ਦੀ ਨਜ਼ਰ, ਕ੍ਰਿਪਾ ਦ੍ਰਿਸ਼ਟੀ 
“ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ। ? 
- ਜਪੁ ੧, ੭:੪ (2) 
“ਤੀਹ ਅੰਮ੍ਰਿਤ ਭਾਉ ਏਕ ਜਾ ਕਉ ਨਦਰਿ ਕਰੇਇ। ”” 
- ਸਿਰੀ ੧, ੭, ੧੩ (16) 


(1) ਮਿਹਰ ਸਦਕਾ, ਕ੍ਰਿਪਾ ਦ੍ਰਿਸ਼ਟੀ ਕਰਕੇ 
“ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ । ? 
- ਜਪੁ ੧, ੪੧੬ (2) 
“ਨਾਨਕ ਨਦਰੀ ਪਾਈਐ ਸਚੁ ਨਾਮੁ ਗੁਣਤਾਸ। ”? 
- ਸਿਰੀ ੩, ੩੪, ੪:੪ (26) 
(2) ਕ੍ਰਿਪਾ/ਮਿਹਰ ਦੀ ਨਜ਼ਰ ਤੋੱ 
“ਨਾਨਕ ਨਦਰੀ ਬਾਹਰੇ ਰਾਚਹਿ ਦਾਨਿ ਨ ਨਾਇ। ” (ਮਿਹਰ ਤੋ” ਵਾਂਝੇ) 





2414 


- ਸਿਰੀ ੧, ੪, ੪੩ (15) 
(3) ਮਿਹਰ ਦੀ ਨਜ਼ਰ ਕਰਨ ਵਾਲਾ ਭਾਵ ਪ੍ਰਭੂ 
“ਨਾਨਕ ਨਦਰੀ ਨਦਰਿ ਨਿਹਾਲ। ” 
- ਜਪੁ ੧, ੩੮੭ (8) 
“ਨਾਨਕ ਨਦਰੀ ਮਨਿ ਵਸੈ ਗੁਰਮੁਖਿ ਸਹਜਿ ਸਮਾਹਿ। ” (ਪ੍ਰਭੂ) 
- ਗੂਜ ੩, ਵਾਸ ੧ਸ, ੩, ੧:੪ (508) 
“ਨਾਨਕ ਨਦਰੀ ਨਦਰਿ ਕਰੇ ਤਾ ਨਾਮ ਧਨੁ ਪਲੈ ਪਾਇ। ”? 
- ਬਿਲਾ ੪, ਵਾਰ ੩ਸ, ੩, ੨:੫ (850) 
(4) ਦ੍ਰਿਸ਼ਟੀ/ਨਿਗਾਹ/ਦਿਸਨ ਵਿਚ 
“ਨਦਰੀ ਕਿਸੈ ਨ ਆਵਉ ਨਾ ਕਿਛੁ ਪੀਆ ਨ ਖਾਉ। ? 
- ਸਿਰੀ ੧, ੨, ੩:੨ (14) 
“ਸਭ ਨਦਰੀ ਅੰਦਰਿ ਵੇਖਦਾ ਜੈ ਭਾਵੈ ਤੈ ਦੇਇ। ”” 
- ਸਿਰੀ ੩, ੫੭, ੨੩ (36) 
“ਗੁਰ ਪਰਸਾਦੀ ਸਚੁ ਨਦਰੀ ਆਵੈ ਸਚੇ ਹੀ ਸੁਖੁ ਪਾਵਣਿਆ। ” (ਦਿਸੇ) 
- ਮਾਝ ੩, ਅਸ ੧੯, ੬:੩ (120) 


“ਗੁਰੂ ਸਮੁੰਦੁ ਨਦੀ ਸਭਿ ਸਿਖੀ ਨਾਂਤੈ ਜਿਤੁ ਵਡਿਆਈ। ” 
- ਮਾਝ ੧, ਵਾਰ ੨੬ਸ, ੧, ੧੨੪ (150) 
“ਨਦੀ ਤਰੰਦੜੀ ਮੈਡਾ ਖੋਜੁ ਨ ਖੁੰਭੈ ਮੰਝਿ ਮੁਹਬਤਿ ਤੇਰੀ। ? 
- ਗੂਜ ੫, ਵਾਰ ੯ਸ, ੫, ੧:੧ (520) 
ਹੋਰ ਰੂਪ: 
ਨਦੀਆਂ - 
“ਨਦੀਆ ਅਤੇ ਵਾਹ ਪਵਹਿ ਸਮੁੰਦਿ ਨ ਜਾਣੀਅਹਿ। ”” 
- ਜਪੁ ੧, ੨੩੧੨ (5) 


“ਅੰਮ੍ਰਿਤ ਸਸੀਅ ਧੇਨ ਲਛਿਮੀ ਕਲਪਤਰ ਸਿਖਰਿ ਸੁਨਾਗਰ ਨਦੀਚੇ ਨਾਥੰ । ? 
- ਧਨਾ ਤ੍ਰਿਲੋ, ੧, ੪:੧ (695) 


(1) ਜਸ਼ੋਧਾ ਦਾ ਪਤੀ, ਇਕ ਗਵਾਲਾ 
“ਲਖ ਚਉਰਾਸੀਹ ਜੀਅ ਜੋਨਿ ਮਹਿ ਭੁਮਤ ਨੰਦੁ ਬਹੁ ਥਾਕੋ ਰੇ। ” 

- ਗਉ ਕਬ, ੭੦, ੧:੧ (338) 
(2) ਪੁੱਤਰ 
“ਜਸਰਥ ਰਾਇ ਨੰਦੁ ਰਾਜਾ ਮੇਰਾ ਰਾਮ ਚੰਦੁ ਪੁਣਵੈ ਨਾਮਾ ਤਤੁ ਰਸੁ ਅੰਮਿ੍‌ਤੁ 
ਪੀਜੈ। ? 

- ਰਾਮ ਨਾਮ, ੪, ੪:੨ (973) 


“ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋਂਹੀ। ” 
- ਧਨਾ ੧, ਸੋਹ ੩, ੨੧ (13) 





2415 


- ਰਾਮ ਕਬ, ੯, ੨੧ (971) 


ਨਨਾਣ, ਪਤੀ ਦੀ ਭੈਣ 
“ਸਖੀ ਸਹੇਲੀ ਨਨਦ ਗਹੇਲੀ ਦੇਵਰ ਕੈ ਬਿਰਹਿ ਜਰਉ ਰੇ। ”” 
- ਆਸਾ ਕਬ, ੨੫, ੧੨ (482) 


“ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋਹੀ। ” 
= ਧਨਾ ੧, ੯, ੨੧ (663) 


“ਨ? ਗੁਰਮੁਖੀ ਲਿਪੀ ਦਾ 25ਵਾਂ ਅੱਖਰ 


“ਨੰਨਾ ਨਰਕਿ ਪਰਹਿ ਤੇ ਨਾਹੀ। ”” 
- ਗਉਂ ੫. ਬਾਅ ੩੬:੧ (257) 


-<<- ਇਨਕਾਰ, ਰੁਕਾਵਟ, ਰੋਕ ਟੋਕ 
“ਨੰਨਾਕਾਰੁ ਨ ਹੋਤਾ ਤਾ ਕਹੁ । ”” 
- ਗਉ ੫. ਬਾਅ ੩੬:੫ (257) 
“ਨ” ਅਖਰ ਦੁਆਰਾ 
“ਨੰਨੈ ਨਾਹ ਭੋਗ ਨਿਤ ਭੋਗੈ ਨਾ ਡੀਠਾ ਨਾ ਸੰਮਾਲਿਆ। ”” 
- ਆਸਾਂ ੧, ਪਟੀ ੨੩:੧ (433) 


(ਫਾ. ਨਾਪਾਕ) ਅਪਵਿੱਤਰ, ਪਲੀਤ 
“ਨਾਨਕ ਦੁਨੀਆ ਸੰਗਿ ਗੁਦਾਰਿਆ ਸਾਕਤ ਮੁੜ ਨਪਾਕ। ” 
- ਗੂਜ ੫, ਵਾਰ ੧੯ਸ, ੫, ੧੨ (523) 
(ਅ. ਨਫ਼ਰ) ਮਨੁੱਖ ਭਾਵ ਸੇਵਕ, ਨੌਕਰ 
“ਸਾਹਿਬੁ ਜਿਸ ਕਾ ਨੰਗਾ ਭੁਖਾ ਹੋਵੈ ਤਿਸ ਦਾ ਨਫਰੁ ਕਿਥਹੁ ਰਜਿ ਖਾਏ ।” 
- ਗਉਂ ੪, ਵਾਰ ੧੨ਸ, ੪, ੨:੧ (306) 


ਹੋਰ ਰੂਪ: 
ਨਫਰੇ - 
“ਤੜ ਸੁਣਿਆ ਸਭਤੁ ਜਗਤ ਵਿਚਿ ਭਾਈ ਵੇਮੁਖੁ ਸਣੈ ਨਫਰੈ ਪਉਲੀ ਪਉਦੀ ਫਾਵਾ 
ਹੋਇ ਕੈ ਉਠਿ ਘਰਿ ਆਇਆ। ” (ਸੇਵਕ/ਨੌਕਰ ਦੇ) 
- ਗਉ ੪, ਵਾਰ ੧੨ਸ, ੪, ੧:੪ (306) 


ਨਮਸਕਰਾ --- ਪੁਣਾਮ/ਨਮਸਕਾਰ ਯੋਗ 
“ਗੁਰਦੇਵ ਸਤਿਗੁਰੁ ਪਾਰਬ੍ਰਹਮੁ ਪਰਮੇਸਰੁ ਗੁਰਦੇਵ ਨਾਨਕ ਹਰਿ ਨਮਸਕਰਾ। ” 
- ਗਉਂ ੫. ਬਾਅ ੧ਸ:੯ (250) 


ਨਮਸਕਾਰ --- ਪ੍ਣਾਮ, ਬੰਦਨਾ 


“ਨਾਨਕ ਗੁਰ ਪੂਰੇ ਨਮਸਕਾਰ। ”” 
- ਗਉਂ ੫. ਸੁਖ ੨੪, ੧:੧੦ (295) 





2416 


- ਗਉਂ ੫. ਬਾਅ ੧:੧ (250) 


“ਏਕ ਨਿਰੰਕਾਰ ਲੇ ਰਿਦੈ ਨਮਸਕਾਰਉ । ”” 
- ਭੈਰ ੫, ੩, ੩੨ (1136) 
ਨਮਸਕਾਰ ਕਰਦਾ ਹੈ 
“ਸਫਲੁ ਓਹੁ ਮਾਥਾ ਸੰਤ ਨਮਸਕਾਰਸਿ। ? 
- ਗਉਂ ੫, ੧੨੯, ੩:੧ (191) 
ਨਮਸਕਾਰ/ਬੰਦਨਾ ਕਰੋ 
“ਹਰਿ ਕੇ ਦਾਸ ਕੇ ਚਰਣ ਨਮਸਕਾਰਹੁ । ” 
- ਗਉਂ ੫, ੧੨੬, ੨:੨ (191) 
ਨਮਸਕਾਰ ਕਰਦਾ ਹਾਂ 
“ਸਦਾ ਅਭਗੁ ਦੀਬਾਣੁ ਹੈ ਹਉ ਤਿਸੁ ਨਮਸਕਾਰਦਾ। ”” 
- ਗੂਜ ੫, ਵਾਰ ੪:੮ (519) 


(1) ਨਮਸਕਾਰਿਆ ਹੈ 
“ਨਉ ਖੰਡ ਪ੍ਰਿਥਮੀ ਇਸੁ ਤਨ ਮਹਿ ਰਵਿਆ ਨਿਮਖ ਨਿਮਖ ਨਮਸਕਾਰਾ। ? 


- ਗਉ ੫, ੧੩੨", ੧:੧ (208) 
(2) ਨਮਸਕਾਰ 
“ਤਾ ਕਉ ਕੀਜੈ ਸਦ ਨਮਸਕਾਰਾ। ”” 

- ਗਉ ੫. ਸੁਖ ੫, ੧:੬ (268) 


- ਗੋਂਡ ੫, ੧੩, ੧:੧ (866) 


- ਮਾਝ ੫. ੪੬, ੪੧੨ (108) 


(1) ਨਮਸਕਾਰ ਕਰਦੇ ਹਨ, ਮਥਾ ਟੇਕਦੇ ਹਨ 
“ਜਿਸੁ ਅੰਤਰੁ ਹਿਰਦਾ ਸੁਧੁ ਹੈ ਤਿਸੁ ਜਨ ਕਉ ਸਭਿ ਨਮਸਕਾਰੀ। ”? 
- ਵਡ ੪, ਵਾਰ ੯੧ (589) 
(2) ਮੈਂ ਨਮਸਕਾਰ ਕਰਦਾ ਹਾਂ 
“ਤਿਸੁ ਗੁਰਸਿਖੁ ਕੰਉ ਹੰਉ ਸਦਾ ਨਮਸਕਾਰੀ ਜੋ ਗੁਰ ਕੈ ਭਾਣੈ ਗੁਰਸਿਖੁ ਚਲਿਆ। ” 
- ਵਡ ੪, ਵਾਰ ੧੮:੫ (593) 





2417 


ਨਮਸਕਾਰੁ --- ਬੰਦਨਾ, ਪ੍ਰਣਾਮ 
“ਹਰਿ ਤੁਧਨੋ ਕਰਹਿ ਸਭ ਨਮਸਕਾਰੁ ਜਿਨਿ ਪਾਧੈ ਤੇ ਰਾਖਿਆ। ”? 
- ਸਿਰੀ ੪, ਵਾਰ ੧੭੨ (90) 
ਹੋਰ ਰੂਪ: 
ਨਮਸਕਾਰੇ - 
“ਤੁਮ੍ਰੀ ਕ੍ਰਿਪਾ ਤੇ ਗੁਨ ਗਾਵੈ ਨਾਨਕ ਧਿਆਇ ਧਿਆਇ ਪ੍ਰਭ ਕਉ ਨਮਸਕਾਰੇ । ”” 
(ਨਮਸਕਾਰ ਕਰਦਾ ਹੈ) 
- ਆਸਾ ੫, ੩੬, ੪੨ (379) 
“ਜਨ ਨਾਨਕ ਕੀ ਸਰਧਾ ਪੂਰਹੁ ਠਾਕੁਰ ਭਗਤ ਤੇਰੇ ਨਮਸਕਾਰੇ । ” (ਨਮਸਕਾਰ 
ਕਰਦਾ/ਸਿਰ ਨਿਵਾਉਂਦਾ ਹਾਂ) 
- ਧਨਾ ੫, ੪੦, ੨੨ (681) 
ਨਮਸਕਾਰੈ - 
“ਨਿਮਖ ਨਿਮਖ ਠਾਕੁਰ ਨਮਸਕਾਰੈ। ” (ਨਮਸਕਾਰ ਕਰੇ) 
- ਗਉ ੫. ਸੁਖ ੯ਸ:੩ (274) 
“ਕੁੰਚਰੁ ਪੋਟ ਲੈ ਲੈ ਨਮਸਕਾਰੈ। ” (ਨਮਸਕਾਰ ਕਰਦਾ ਹੈ) 
- ਗੋਂਡ ਕਬ, ੪, ੩:੩ (871) 
ਨਮਸਕਾਰੋ - 
“ਪਤਿਤ ਪਵਿਤ੍ਰ ਲੀਏ ਕਰਿ ਅਪੁਨੇ ਸਗਲ ਕਰਤ ਨਮਸਕਾਰੋ। ” (ਨਮਸਕਾਰ ਕਰਦੇ 
ਹਨ) 
- ਗੂਜ ੫, ੧੦, ੧:੧ (498) 
“ਜਿਨਿ ਦੀਆ ਤਿਸ ਕੈ ਕੁਰਬਾਨੈ ਗੁਰ ਪੂਰੇ ਨਮਸਕਾਰੋ। ” (ਨਮਸਕਾਰ ਕਰੋਂ) 
- ਸਾਰ ੫, ੫੪, ੧੯੨ (1215) 


(ਸੰ.) ਨਮਸਕਾਰ ਯੋਗ 
“ਹਰਏ ਨਮਸਤੇ ਹਰਏ ਨਮਹ। ”” 


- ਗੋਂਡ ਨਾਮ, ੫, ੧":੧ (874) 


“ਆਦਿ ਗੁਰਏ ਨਮਹ। ”” 
- ਗਉ ੫. ਸੁਖ ੧ਸ:੧ (262) 


“ਨਾਲਕ ਅਨਿਕ ਬਾਰ ਨਮੋ ਨਮਹ। ? 
- ਸਸ ੫, ੬੩੧੫ (1360) 


(ਸੰ..) ਅੱਖਾਂ, ਨੇਤਰ 
“ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ । ” 
- ਸਵ ੫. ਮਥੁ ੧੬ (1408) 


ਹੋਰ ਰੂਪ: 


ਨਯਣਿ - 
“ਨੈਣ ਤ ਪਰ ਸਕਯਥ ਨਯਣਿ ਗੁਰੁ ਅਮਰੁ ਪਿਖਿਜੈ। ”” 





2418 


- ਸਵ ੩, ੧੦੧੪ (1394) 


“ਜਿਹ ਸਤਿਗੁਰ ਸਿਮਰੰਤ ਨਯਨ ਕੇ ਤਿਮਰ ਮਿਟਹਿ ਖਿਨੁ । ? 
- ਸਵ ੪, ਬਲ ੫:੧ (1405) 


“ਰੇ ਨਰ ਗਰਭ ਕੁੰਡਲ ਜਬ ਆਛਤ ਉਰਧ ਧਿਆਨ ਲਿਵ ਲਾਗਾ। ” 
- ਸਿਰੀ ਬੇਣੀ, ੧, ੧:੧ (93) 
“ਸੁਖੁ ਨ ਪਾਇਨਿ ਮੁਗਧ ਨਰ ਸੰਤ ਨਾਲਿ ਖਹੰਦੇ । ” 
- ਗਉ ੪, ਵਾਰ ੧੨:੪ (306) 
(2) ਮਰਦ 
“ਅਨਦ ਕਰਹਿ ਨਰ ਨਾਰੀ। ”? 
- ਸੋਰ ੫, ੭੭, ੧:੩ (628) 
“ਨਰ ਸੈ ਨਾਰਿ ਹੋਇ ਅਉਤਰੈ । ” 
- ਗੋਂਡ ਨਾਮ, ੬, ੩੨ (874) 
(3) ਦੇਵਤਿਆਂ ਦੀ ਇਕ ਖਾਸ ਜਾਤ, ਦੈਵੀ ਸੰਪਦਾ ਗੁਣਾਂ ਵਾਲੇ ਮਨੁੱਖ (ਸ਼ਬਦਾਰਥ) 
“ਆਖਹਿ ਸੁਰਿ ਨਰ ਮੁਨਿ ਜਨ ਸੇਵ। ” 
- ਜਪੁ ੧, ੨੬:੧੮ (6) 
(4) ਪ੍ਰਭ, ਪਾਰਬ੍ਰਹਮ 
“ਨਰ ਨਿਹਕੇਵਲ ਨਿਰਭਉ ਨਾਉ। ”” 
- ਗਉਂ ੧, ਅਸ ੭, ੫:੧ (224) 
(5) ਮਨੁੱਖ 
“ਨਰ ਤੇ ਸੁਰ ਹੋਇ ਜਾਤ ਨਿਮਖ ਮੈ ਸਤਿਗੁਰ ਬੁਧਿ ਸਿਖਲਾਈ। ” 
- ਗੋਂਡ ਕਬ, ੩, ੧:੧ (874) 


ਨਰਸਿੰਘ ---- ਵਿਸ਼ਨੂੰ ਦਾ ਇਕਅਵਤਾਰ ਜਿਸ ਦਾ ਅੱਧਾ ਸਰੀਰ ਮਨੁੱਖ ਦਾ ਤੇ ਅੱਧਾ ਸ਼ੇਰ ਦਾ ਮੰਨਿਆ 
ਜਾਦਾ ਹੈ, ਇਸ ਨੇ ਹਰਨਾਕਸ਼ ਤੋ ਉਸ ਦੇ ਪੁੱਤਰ ਪ੍ਰਹਿਲਾਦ ਦੀ ਰਖਿਆ ਕੀਤੀ ਸੀ 
“ਭਗਤ ਹੇਤਿ ਮਾਰਿਓ ਹਰਨਾਖਸੁ ਨਰਸਿੰਘ ਰੂਪ ਹੋਇ ਦੇਹ ਧਰਿਓ। ” 
- ਮਾਰੂ ਨਾਮ, ੧, ੪੨੧ (1105) 


ਆ [1 


“ਅਸਪਤਿ ਗਜਪਤਿ ਨਰਹ ਨਰਿੰਦ। ” 

- ਤਿਲੰ ਨਾਮ, ੩, ੪:੧ (727) 
“ਜਾਵੀ ਨਾਉ ਨਰਹ ਨਿਹਕੇਵਲੂ ਰਵਿ ਰਹਿਆ ਤਿਹੁ ਲੋਈ। ” (ਮਨੁੱਖਾਂ ਤੋਂ) 

- ਸੂਹੀ ੧, ਛੰਤ ੧, ੩:੪ (763) 
ਮਨੁੱਖਾਂ ਨੂੰ ਹਰਨ ਵਾਲਾ, ਨਰਸਿੰਘ ਅਰਥਾਤ ਹਰੀ, ਪ੍ਰਭੂ, ਵਾਹਿਗੁਰੂ 


“ਨਰਹਰ ਨਾਮੁ ਨਰਹਰ ਨਿਹਕਾਮੁ । ” 
- ਗਉ ੧, ੬, ੧":੨ (152) 


ਹੋਰ ਰੂਪ: 
ਨਰਹਰਹ - 





2419 


“ਦ੍ਰਿਸਟੰਤ ਏਕੋ ਸੁਨੀਅੰਤ ਏਕੋ ਵਰਤੰਤ ਏਕੋ ਨਰਹਰਹ। ” (ਈਸ਼ਵਰ, ਪ੍ਰਭੂ) 
- ਜੈਤ ੫, ਵਾਰ ੨੦ਸ, ੫, ੧੧ (710) 

ਨਰਹਰਾ - 
“ਮੇਰੇ ਮਨ ਜਪਿ ਨਰਹਰ ਨਾਮੁ ਨਰਹਰਾ। ”” (ਪ੍ਰਭੂ) 

-ਬਿਲਾ ੪, ੩, ੧":੧ (799) 
ਨਰਹਰਿ - 
“ਗਰਭ ਛੋਡਿ ਮਿਤ੍ਰ ਮੰਡਲ ਆਇਆ ਤਉ ਨਰਹਰਿ ਮਨਹੁ ਬਿਸਾਰਿਆ। ” (ਪ੍ਰਭੂ) 

- ਸਿਰੀ ਬੇਣੀ, ੧, ੧:੪ (93) 
ਨਰਹਰੀ - 
“ਜਹ ਜਹ ਦੇਖਾ ਤਹ ਨਰਹਰੀ । ”” 


ਨਰਹਰੀਐ - 
“ਮੇਰਾ ਮਿਤ੍ਰ ਸਖਾ ਸੋ ਪੀਤਮੁ ਭਾਈ ਮੈ ਦਸੇ ਹਰਿ ਨਰਹਰੀਐ। ” 
- ਮਾਝ ੪, ੩, ੨੩ (95) 


- ਰਾਮ ੧, ੨, ੧:੨ (876) 


ਨਰਹਰੇ - 
““ਖਿਨੁ ਖਿਨੁ ਨਰੁ ਨਾਰਾਇਨੁ ਗਾਵਹਿ ਮੁਖਿ ਬੋਲਹਿ ਨਰ ਨਰਹਰੇ। ” (ਵਾਹਿਗੁਰੂ) 
- ਨਟ ੪, ੧, ੨:੧ (975) 


=੩੩ 


ਨਰਹਰੈ - 
“ਬਿਨਵੰਤਿ ਨਾਨਕ ਤਰੈ ਸਾਗਰੁ ਧਿਆਇ ਸੁਆਮੀ ਨਰਹਰੈ। ” (ਵਾਹਿਗੁਰੂ ਨੂੰ) 


- ਰਾਮ ੫, ਛੰਤ ੩, ੧:੬ (925) 


“ਜਿਹ ਸਤਿਗੁਰ ਲਗਿ ਪ੍ਰਭੁ ਪਾਈਐ ਸੋ ਸਤਿਗੁਰੁ ਸਿਮਰਹੁ ਨਰਹੁ । ? 
- ਸਵ ੪, ਬਲ ੫:੬ (1405) 


ਦੋਜ਼ਕ, ਜਹਨੰਮ, ਪੁਰਾਣਾਂ ਅਨੁਸਾਰ ਉਹ ਦੇਸ਼ ਜਿਥੇ ਜੀਵ ਆਪਣੇ ਪਾਪਾਂ ਦਾ ਫਲ ਭੋਗਨ 
ਲਈ ਜਾਂਦਾ ਹੈ 
“ਬਿਆਪਤ ਸੁਰਗ ਨਰਕ ਅਵਤਾਰ । ”” 
- ਗਉ ੫, ੮੮, ੧:੨ (182) 
“ਨਰਕ ਸੁਰਗ ਫਿਰਿ ਫਿਰਿ ਅਵਤਾਰ । (ਭਾਵ ਨੀਵਾਂ ਜਨਮ) 
- ਗਉ ੫. ਸੁਖ ੧੨, ੩:੪ (278) 


“ਮ੍ਰਿਤੁ ਜਨਮ ਭੂਮੰਤਿ ਨਰਕਹ ਅਨਿਕ ਉਪਾਵੰ ਨ ਸਿਧ੍ਤੇ । ” 
- ਸਸ ੫, ੪੨੫ (1357) 


ਨਰਕਘੋਰ --- ਡੂੰਘੇ ਨਰਕ, ਭਿਆਨਕ ਡਰਾਉਣਾ ਨਰਕ 
“ਜਿਹ ਪ੍ਰਭੂ ਬਿਸਾਰਿ ਗੁਰ ਤੇ ਬੇਮੁਖਾਈ ਤੇ ਨਰਕ ਘੋਰ ਮਹਿ ਪਰਿਆ। ” 
- ਸੋਰ ੫, ੧੫, ੩੨ (613) 
ਨਰਕਪਾਤੀ -- ਨਰਕਾਂ ਦਾ ਪਾਤਰ, ਨਰਕਾਂ ਵਿਚ ਡਿਗਨ ਵਾਲਾ 
“ਸੋ ਨਰਕਪਾਤੀ ਹੋਵਤ ਸੁਆਨੁ । ? 





2420 


- ਗਉ ੫. ਸੁਖ ੧੨, ੧੨ (278) 
- ਮਾਰੂ ੫, ਸੋਲਾ ੧੦, ੬:੧ (1081) 


- ਮਾਝ ੫, ਅਸ ੩੮, ੨:੨ (132) 


ਨਰਕੁ - 
“ਨਰਕੁ ਸੁਰਗੁ ਦੁਇ ਭੰਚਨਾ ਹੋਇ ਬਹੁਰਿ ਬਹੁਰਿ ਅਵਤਾਰ। ” 

- ਗਉ ੫, ੧੫੮", ੨੨ (214) 
ਨਰਕੇ - 
“ਰੰਗੁ ਨ ਲਗੀ ਪਾਰਬ੍ੁਹਮ ਤਾ ਸਰਪਰ ਨਰਕੇ ਜਾਇ। ” (ਨਰਕ ਵਿਚ) 

- ਸਿਰੀ ੫, ਅਸ ੨੬, ੫:੪ (70) 


ਤਕੜੀ, ਤਰਾਜੂ 
“ਬਾਰੰਬਾਰ ਮਾਇਆ ਤੇ ਅਟਕੈਲੈ ਨਰਜਾ ਮਨੁ ਤੋਲੈ ਦੇਵ। ” 
- ਬਿਲਾ ਕਬ, ੧੨, ੧:੨ (857) 


ਮਨੁੱਖਾਂ ਵਿਚੋ ਦੇਵਤਾ ਰੁਪ, ਸਾਧੁ 


“ਸੁਰ ਪਵਿਤੁ ਨਰਦੇਵ ਪਵਿਤ੍ਾ ਖਿਨੁ ਬੋਲਹੁ ਗੁਰਮੁਖਿ ਬਾਣੀ। ” 
- ਰਾਮ ੫, ੨, ੧":੨ (883) 


ਨਰਹਰਹ ---- ਨਰਾਂ ਵਿਚੋਂ ਸ੍ਰੇਸ਼ਟ ਨਰ ਅਰਥਾਤ ਪ੍ਰਭੂ ਵਾਹਿਗੁਰੂ 
“ਨਰਹਰਹ ਨਮਸਕਾਰੰ। ”? 
- ਰਾਮ ੫, ੫੯, ੧":੧ (901) 
ਹੋਰ ਰੂਪ: 
ਨਰਹਰੇ - 
“ਸਭਿ ਕਹਹੁ ਮੁਖਹੁ ਨਰ ਨਰਹਰੇ ਨਰ ਨਰਹਰੇ ਨਰ ਨਰਹਰੇ ਹਰਿ ਲਾਹਾ ਹਰਿ 


ਭਗਤਿ ਵਿਸੇਖਿਆ। ”? 
- ਕਾਨ ੪, ਵਾਰ ੯:੫ (1316) 


ਨਰਨਾਥਾ ---- ਨਰਾਂ ਦੇ ਨਾਥ, ਮਨੁੱਖਾਂ ਦੇ ਮਾਲਕ ਭਾਵ ਪ੍ਰਭੂ 
“ਰਾਖਿ ਲੇਹੁ ਨਿਰਗੁਨ ਨਰਨਾਥਾ। ”” 
- ਗਉ ੫. ਬਾਅ ੪੩੦੮ (259) 


ਨਰਪਤਿ ---- ਨਰਾਂ ਦਾ ਮਾਲਕ, ਰਾਜਾ, ਪ੍ਜਾਪਤੀ 
“ਨਰਪਤਿ ਪ੍ਰੀਤਿ ਮਾਇਆ ਦੇਖਿ ਪਸਾਰਾ। ”” 
- ਗਉਂ ੪, ੪੧, ੩:੨ (166) 
“ਨਰਪਤਿ ਏਕੁ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ। ”” 





2421 


- ਸੋਰ ਰਵਿ, ੧, ੨੧੧ (657) 


ਨਅਰਬਦ, ਅਰਬਾਂ ਤੋ ਪਰੇ ਭਾਵ ਬੇਅੰਤ 
“ਅਰਬਦ ਨਰਬਦ ਧੁੰਧੂਕਾਰਾ। ”” 
- ਮਾਰੂ ੧, ਸੋਲਾ ੧੫, ੧੧ (1035) 


ਨਰਵਿਰਤਿ -- (ਸੰ.) ਤਿਆਗ, ਭੋਗਾਂ ਤੋ ਨਿਰਲੇਪਤਾ 
“ਗੁਰਮੁਖਿ ਪਰਵਿਰਤਿ ਨਰਵਿਰਤਿ ਪਛਾਣੈ । ” 
- ਰਾਮ ੧, ਸਿਗੋ ੩੧:੪ (941) 


ਨਰਾਂ ਵਿਚੋ ਉਤਮ ਨਰ (ਮਹਾਨਕੋਸ਼), ਹੇ ਨਾਰੀਓ (ਸ਼ਬਦਾਰਥ, ਨਿਰਕੈ, ਦਰਪਣ) 
“ਕਹਤ ਕਬੀਰੁ ਸੁਨਹੁ ਨਰ ਨਰਵੈ ਪਰਹੁ ਏਕ ਕੀ ਸਰਨਾ। ” 
- ਪ੍ਰਭਾ ਕਬ, ੨, ੬2੧ (1349) 


“ਕੁਟੰਬੁ ਦੇਖਿ ਬਿਗਸਹਿ ਕਮਲਾ ਜਿਉ ਪਰ ਘਰਿ ਜੋਹਹਿ ਕਪਟ ਨਰਾ। ”? 
- ਸਿਰੀ ਤ੍ਰਿਲੋ, ੨, ੧:੨ (92) 
(2) ਪ੍ਰਭੂ/ਹਰੀ ਦੀ 
“ਸੋਈ ਸੇਖੁ ਮਸਾਇਕੁ ਹਾਜੀ ਸੋ ਬੰਦਾ ਜਿਸੁ ਨਜਰਿ ਨਰਾ। ” 
- ਮਾਰੂ ੫, ਸੋਲਾ ੧੨, ੧੪:੩ (1184) 


ਨਰਾਇਣ --- ਸਭ ਨਰਾਂ ਵਿਚ ਨਿਵਾਸ - ਕਰਤਾ, ਅਰਥਾਤ ਪ੍ਰਭੂ 


“ਮਿਲੇ ਨਰਾਇਣ ਆਪਣੇ ਮਾਨੋਰਥੋ ਪੂਰਾ ਰਾਮ ਰਾਜੇ। ” 
- ਆਸਾ ੫. ਛੱਤ ੩, ੪:੧ (454) 


ਹੋਰ ਰੂਪ: 
ਨਰਾਇਣਾ - 
“ਨਾਮ ਨਰਹਰ ਨਿਧਾਨੁ ਜਿਨ ਕੈ ਰਸ ਭੋਗ ਏਕ ਨਰਾਇਣਾ। ”” 
- ਰਾਮ ੫, ਛੰਤ ੨, ੨੩ (925) 


ਨਰਾਇਣਿ - 
“ਨਾਮੁ ਨਿਰੰਜਨੁ ਨੀਰਿ ਨਰਾਇਣ । ”” 
- ਗੋਂਡ ੫, ੧੯, ੧":੧ (868) 
ਨਰਾਇਣੁ - 
“ਜਪਿ ਮਨਾ ਤੂੰ ਰਾਮ ਨਰਾਇਣੁ ਗੋਵਿੰਦਾ ਹਰਿ ਮਾਧੋ। ”” 
੍‌੍ - ਗਉ ੫, ਛੰਤ ੩, ੧:੧ (248) 
ਨਰਾਇਣੋ - 
“ਜਿਸੁ ਮਨਿ ਵਸੈ ਨਰਾਇਣੋ ਸੋ ਕਹੀਐ ਭਗਵੰਤੁ । ”” 
- ਮਾਝ ੫, ਦਿਨ ੩੯੫ (137) 
ਪ੍ਰਭੂ 
“ਨਾਮੇ ਦੇਖਿ ਨਰਾਇਨੁ ਹਸੈ। ? 
- ਭੋਰੇ ਨਾਮ, ੩, ੩੨ (1164) 





2422 


“ਗਹਡਿਓ ਮੂੜ ਨਰਿ ਹਾਂ। ” 
- ਆਸਾ ੫, ੧੫੭, ੧੩ (409) 
“ਸਾਕਤ ਨਰਿ ਸਬਦ ਸਰਤਿ ਕਿਉ ਪਾਈਐ। ” 
- ਮਾਰੂ ੧, ਸੋਲਾ ੨੧, ੧੦:੨ (1042) 


“ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ। ” 
- ਜਪੁ ੧, ੩੫੭੯ (7) 


ਹੋ ੭ 
“ਸੋ ਨਰੁ ਜੰਮੇ ਨ ਮੰਰੈ ਨਾ ਆਵੈ ਨਾ ਜਾਇ। ”? 


- ਸਿਰੀ ੧, ੧੪, ੪੨ (19) 


““ਨਰੂ ਮਰੈ ਨਰੁ ਕਾਮਿ ਨ ਆਵੈ। ” 
- ਗੋਂਡ ਕਬ, ੨, ੧:੧ (870) 


ਮਚ ਅਮਰ ਗੀ 
- ਗਉਂ ਕਬ, ੫੭, ੩:੧ (336) 
ਹੋਰ ਰੂਪ: 
ਨਲਿਨੀ - 
“ਰਾਜੁ ਕਹਾਵੈ ਹਉ ਕਰਮ ਕਮਾਵੈ ਬਾਧਿਓ ਨਲਿਨੀ ਭੂਮਿ ਸੂਆ। ” 
- ਆਸਾ ੫. ੧੪੯, ੨੯੧ (407) 


“ਛੋਛੀ ਨਲੀ ਤੰਤੁ ਨਹੀ ਨਿਕਸੈ ਨਤਰ ਰਹੀ ਉਰਝਾਈ। ”” 
- ਗਉ ਕਬ, ੫੪, ੪:੧ (335) 


ਇਕ ਭਟ ਜਿਸ ਦੇ ਗੁਰੂ ਰਾਮਦਾਸ ਜੀ ਦੀ ਉਪਮਾ ਵਿਚ 16 ਸਵਯੈ ਸ੍ਰੀ ਗੁਰੂ ਗ੍ਰੰਥ 
ਸਾਹਿਬ ਵਿਚ ਸੰਮਿਲਤ ਹਨ 
“ਨਲ ਕਵਿ ਪਾਰਸ ਪਰਸ ਕਰ ਕੰਚਨਾ ਹੋਇ ਚੰਦਨਾ ਸੁਬਾਸੁ ਜਾਸੁ ਸਿਮਰਤ ਅਨ 
ਤਰ। ” 

- ਸਵ ੪, ਨਲ, ੩:੪ (1399) 


(1) ਨੌਂ, ਗਿਣਤੀ ਦੀ ਇਕ ਇਕਾਈ 
“ਸਪਤ ਦੀਪ ਸਪਤ ਸਾਗਰਾ ਨਵ ਖੰਡ ਚਾਰਿ ਵੇਦ ਦਸ ਅਸਟ ਪੁਰਾਣਾ। ”? 
- ਸਿਰੀ ੪, ਵਾਰ ੪:੧ (84) 

(2) ਨੌ ਖੰਡ 
“ਪੰਚ ਤੀਨਿ ਨਵ ਚਾਰਿ ਸਮਾਂਵੈ । ”? 

- ਆਸਾ ੧, ਅਸ ੫. ੫੧ (414) 
(3) ਨੌਂ ਵਿਆਕਰਣ 
“ਨਵ ਛਿਅ ਖਟੁ ਬੋਲਹਿ ਮੁਖ ਆਗਰ ਮੇਰਾ ਹਰਿ ਪੁਭੁ ਇਵਨ ਪਤੀਨੇ। ”” 





2423 


- ਧਨਾ ੪, 2, ੨੧ (668) 
“ਨਵ ਛਿਅ ਖਟ ਕਾ ਕਰੇ ਬੀਚਾਰੁ । 
- ਸਾਰ ੪, ਵਾਰ ੧ਸ, ੧, ੩:੧ (1237) 
(4) ਨਵਾਂ/ਨਵੀ' 
“ਨਵ ਹਾਣਿ ਨਵ ਧਨ ਸਬਦਿ ਜਾਗੀ ਆਪਣੇ ਪਿਰ ਭਾਣੀਆ। ” (ਨਵ-ਉਮਰ, 
ਨੌਜੁਵਾਨ, ਨਵੀ ਇਸਤ੍ਰੀ) 
- ਬਿਲਾ ੧, ਛੰਤ ੨, ੨:੩ (844) 


(1) ਪ੍ਰਿਥਵੀ ਦੇ ਨੌ ਭਾਗ, ਭਾਵ ਸਾਰੀ ਪ੍ਰਿਥਵੀ 
“ਜੇ ਲਖ ਇਸਤਰੀਆ ਭੋਗ ਕਰਹਿ ਨਵਖੰਡ ਰਾਜੁ ਕਮਾਹਿ। ”” 
- ਸਿਰੀ ੩, ੩੫, ੩੯੧ (26) 
“ਨਵਖੰਡ ਮਧੇ ਪੁਜੀਐ ਅਪਣੈ ਚਜਿ ਵੀਚਾਰਿ। ? 
੍‌੍ - ਮਾਰੂ ੩, ਵਾਰ ੧੧ਸ, ੩, ੧:੨ (1090) 
(2) ਸਰੀਰ ਦੇ ਨੌ ਜੋੜ 
“ਸਾਠ ਸੁਤ ਨਵ ਖੰਡ ਬਹਤਰਿ ਪਾਟੁ ਲਗੋਅਧਿਕਾਈ। ” 
੍‌੍ - ਗਉ ਕਬ, ੫੪, ੧:੨ (335) 
ਨਵਖੰਡਣਹ _-- ਨੌੱ` ਭਾਗਾਂ ਵਾਲੀ 
“ਬਸੰਤਿ ਸੂਰਗ ਲੋਕਹ ਜਿਤਤੇ ਪ੍ਰਿਥਵੀ ਨਵਖੰਡਣਹ। ”” 
- ਜੈਤ ੫, ਵਾਰ ੯ਸ, ੫, ੧:੧ (707) 
ਨਵਖੰਡਨ ---- ਨੌ ਭਾਗ, ਭਾਵ ਸਾਰੀ ਪ੍ਰਿਥਵੀ 
“ਨਵਖੰਡਨ ਕੋ ਰਾਜੁ ਕਮਾਵੈ ਅੰਤਿ ਚਲੈਗੋ ਹਾਰੀ। ? 
- ਟੋਡੀ ੫, ੨, ੧੨ (712) 


“ਨਾਉ ਨਉਮੀਨਵੇ ਨਾਥ ਨਵਖੰਡਾ। ” 
- ਬਿਲਾ ੧, ਥਿਤੀ ੧੧:੧ (939) 


ਨੌ ਗਹਿ ਯਥਾ ਸੂਰਜ (ਸੁਨ), ਚੰਦੂ (ਮੋਨ), ਮੰਗਲ (ਮਉਰਸ), ਬੁਧ (11005), 
ਵ੍ਰਿਤ ਸਪਤ _(ਜੁਪਟਿਰ), ਸ਼ੁਕਰ (ਵਦਨੁਸ), ਸ਼ਨੇਛਰ (ਸਉਪਟੋਰਨ), ਰਾਹੁ 
(ਜ਼ਰਿਜ਼ਉਂ), ਤੇ ਕੇਤੂ (ਠਹਏ ਰਉਰਉਜੋਨਸ) 

“ਨਵ ਗੂਹ ਕੋਟਿ ਠਾਢੇ ਦਰਬਾਰ । ? 


- ਭੈਰ ਕਬ, ਅਸ, ੨, ੨:੩ (1163) 


<₹)% ੫ 


“ਨਵ ਘਰ ਥਾਪਿ ਮਹਲ ਘਰੁ ਊਚਉ ਨਿਜ ਘਰਿ ਵਾਸੁ ਮੁਰਾਰੇ । ” 
- ਤੁਖਾ ੧, ਬਾਰਾ ੨:੪ (1107) 


੪) 


ਠੌੱ 
“ਨਵੰਤ ਦੁਆਰੰ ਭੀਤ ਰਹਿਤੰ ਬਾਇ ਰੂਪੰ ਅਸਥੰਭਨਹ। ”” 
- ਸਸ ੫, ੪:੨ (1354) 





2424 


“ਕਈ ਕੋਟਿ ਨਵਤਨ ਨਾਮ ਧਿਆਵਹਿ। ? 
- ਗਉ ੫. ਸੁਖ ੧੦, ੧:੯ (275) 
“ਅਹਿਨਿਸਿ ਨਵਤਨ ਨਿਰਮਲਾ ਮੈਲਾ ਕਬਹੂੰ ਨ ਹੋਇ। ”! (ਨਵਾਂ, ਭਾਵ ਸਜਰਾ) 
- ਸੂਹੀ ੩, ਵਾਰ ੧ਪਸ, ੧, ੧:੪ (790) 
“ਨਵਲ ਨਵਤਨ ਨਾਹੁ ਬਾਲਾ ਕਵਨ ਰਸਨਾ ਗੁਨ ਭਣਾ। ”! (ਨਵਾਂ, ਨਿਰੋਆ) 
- ਬਿਲਾ ੫, ਛੰਤ ੩, ੫:੪ (847) 


ਹੋਰ ਰੂਪ: 


ਨਵਤਨੁ - 
“ਗੁਣ ਨਿਧਾਨੁ ਨਵਤਨੁ ਸਦਾ ਪੂਰਨ ਜਾ ਕੀ ਦਾਤਿ। ” (ਨਵਾਂ ਨਰੋਆ, ਤਾਜ਼ਾ) 
- ਸਿਰੀ ੫, ੮੩, ੩:੩ (47) 
ਨਵਤਨੋ - 
ਦਿ ਲ ਨਾਮੁ ਸਦ ਨਵਤਨੋ ਆਪਿ ਵਸੈ ਮਨਿ ਆਇ। ” 
- ਸਿਰੀ ੩, ੨੪, ੧":੨ (69) 
ਨਵਨਿਧਿ ---- ਨੌ ਨਿਧੀਆਂ, ਧਨ ਸੰਪਦਾ ਦੇ ਖਜ਼ਾਨੇ 
“ਸਤਿਗੁਰ ਮਿਲਿਐ ਉਲਟੀ ਭਈ ਨਵ ਨਿਧਿ ਖਰਚਿਉ ਖਾਉ। ”? 
- ਸਿਰੀ ੪, ਵਾਰ ੨੧ਸ, ੩, ੨:੧ (91) 
ਹੋਰ ਰੂਪ: 
ਨਵੰਨਿਧਿ - 
“ਜਪਿ ਹਰਿ ਹਰਿ ਨਾਮੁ ਕਮਲ ਪਰਗਾਸੇ ਹਰਿਨਾਮੁ ਨਵੰਨਿਧਿ ਪਾਈ। ”” 
- ਵਡ ੪, ਛੰਤ ੧, ੨:੩ (572) 
ਨਵਨਿਧੇ 


ਸੱ ਨਵਨਿਧੇ ਮੇਰੇ ਘਰ ਮਹਿ ਆਈ ਰਾਮ।” 
- ਆਸਾਂ ੫, ਛੰਤ ੧, ੩੨ (456) 


- ਸੂਹੀ ੫, ੪, ੪੧੩ (737) 
ਨਵਰੰਗੜੀਆ - ਨਵੇ ਰੰਗ ਵਿਚ ਰੰਗਿਆ, ਨਵੀ ਖੇਡ ਖੇਡਣ ਵਾਲਾ 
“ਗੁਰਮੁਖਿ ਰੰਗੁ ਚਲੂਲਾ ਪਾਵੈ ਹਰਿ ਹਰਿ ਹਰਿ ਨਵ ਰੰਗੜੀਆ। ” 
- ਵਡ ੪, ਘੋੜੀ ੧, ੧:੪ (575) 


ਨਵਰੰਗੀਆ -- ਨਵੇ ਰੰਗ ਵਾਲਾ, ਨਵੀ ਖੇਡ ਖੇਡਣ ਵਾਲਾ 
“ਹਾ ਮੰਗਲੁ ਰਹਸੁ ਥੀਆ ਪਿਰੁ ਦਇਆਲੁ ਸਦ ਨਵ ਰੰਗੀਆ। ? 
- ਜੈਤ ੫, ਛੰਤ ੧, ੪:੩ (704) 


੧) 


ਨਜੁਆਨ 


“ਨਵਲ ਨਵਤਨ ਨਾਹੁ ਬਾਲਾ ਕਵਨ ਰਸਨਾ ਗੁਨ ਭਣਾ। ” 
- ਬਿਲਾ ੫, ਛੰਤ ੩, ੫:੪ (847) 


ਨਵਲਾਇਆ - ਨੁਹਾਇਆ, ਅਸ਼ਨਾਨ ਕਰਵਾਇਆ 





2425 


“ਗੁਰਿ ਅੰਮ੍ਰਿਤ ਸਰਿ ਨਵਲਾਇਆ ਸਭਿ ਲਾਥੇ ਕਿਲਵਿਖ ਪੰਡੂ । 
- ਸੂਹੀ ੪, ੩, ੩੨ (732) 


“ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ । ” (ਭਾਵ ਖੁਸ਼) 
- ਧਨਾ ੧, ੧, ੧":੧ (660) 
(2) ਨੌੱਆਂ ਹੀ 
“ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ। ” 
- ਜਪੁ ੧, ੭੨ (2) 
“ਨਵਾ ਖੰਡਾ ਵਿਚਿ ਜਾਣੀਆ ਅਪਨੇ ਚਜ ਵੀਚਾਰ । ?? 
- ਸਲੋ ੩, ੩੨ (1413) 


- ਸੂਹੀ ੫, ੩੯, ੨੨੧ (744) 
(2) ਨਵਾਂ/ਤਾਜ਼ਾ ਤੇ ਖੁਸ਼ 
“ਸਭ ਉਮਤਿ ਆਵਣ ਜਾਵਣੀ ਆਪੇ ਹੀ ਨਵਾ ਨਿਰੋਆ। ”? 
- ਰਾਮ ਬਸ, ੮:੪ (968) 


“ਵਿਤ ਨਵਿਤ ਭੂਮਿਓ ਬਹੁ ਭਾਤੀ ਅਨਿਕ ਜਤਨ ਕਰਿ ਧਾਏ। ” 
- ਮਾਰੂ ੫. ੩, ੧:੧ (999) 


- ਗਉ ੫. ਥਿਤੀ ੯:੧ (298) 


“ਜਨੁ ਨਾਨਕੁ ਬੋਲੈ ਸਚੁ ਨਾਮੁ ਸਚੁ ਸਚਾ ਸਦਾ ਨਵੇ । ? 
- ਗਉ ੪, ਵਾਰ ੨੧੫ (312) 
“ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇਂ। ” (ਹੋਰ ਨਵੇ) 
- ਆਸਾ ੧, ਵਾਰ ੧੧ਸ, ੧, ੩:੩ (469) 


“ਨਾਨਕ ਮੁੰਧ ਨਵੇਲ ਸੁੰਦਰਿ ਦੇਖਿ ਪਿਰੁ ਸਾਧਾਰਿਆ। ”” 
- ਬਿਲਾ ੧, ਛੰਤ ੧, ੧:੬ (843) 
ਨਵਾਂ, ਸਜਰਾ 
“ਸਾਚ ਕੀ ਮਤਿ ਸਦਾ ਨਉਤਨ ਸ਼ਬਦਿ ਨੇਹੁ ਨਵੇਲਓ। ”” 
- ਗਉ ੧. ਛੰਤ ੧, ੩:੫ (242) 
ਨਵੇਲੜੀਆ -- ਨਵੀ ਭਾਵ ਜਵਾਨ 
“ਮੁੰਧ ਨਵੇਲੜੀਆ ਗੋਇਲਿ ਆਈ ਰਾਮ। ”? 
- ਬਿਲਾ ੧, ਛੰਤ ੧, ੧:੧ (843) 





2426 


- ਬਿਲਾ ੧, ਛੰਤ ੧, ੨੧ (843) 


- ਆਸਾ ੫. ੧੫੦, ੧੯੧ (407) 
“ਕਰਿ ਸਾਂਈ ਪਿਰਹੜੀ ਰੰਗੁ ਨਵੇਲਾ ਹੋਇ। ” (ਤਾਜ਼ਾ/ਸਜਰਾ ਭਾਵ ਜਦੋ ਅਜੇ 
ਜੁਆਨੀ ਹੀ ਹੈ) 
- ਸਲੋ ਫਰ, ੧੨੪੨ (1378) 
(1) ਨੌਂ ਤਰ੍ਹਾਂ ਦੀ 
“ਭਗਤਿ ਨਵੈ ਪਰਕਾਰਾ। ”” 
- ਸਿਰੀ ੫, ਅਸ ੨੭, ੪੧੧ (71) 
(2) ਨਬੇ, ਨੌ ਦਹਾਕਿਆਂ ਦੀ ਗਿਣਤੀ ਦੀ ਇਕ ਇਕਾਈ 
“ਨਵੈ ਕਾ ਸਿਹਜਾਸਣੀ ਮੁਲਿ ਨ ਜਾਣੈ ਅਪ ਬਲੂ। ? 
੍‌੍ - ਮਾਝ ੧, ਵਾਰ ੧ਸ, ੧, ੩:੪ (138) 


`ਵੈਨਿਧਿ ---- ਨੌਂ ਖਜ਼ਾਨੇ, ਧੰਨ ਸੰਪਦਾ 
“ਨਾਮੁ ਨੰਵੈਨਿਧਿ ਪਾਇਆ ਭਰੇ ਅਖੁਟ ਭੰਡਾਰਾ। ”” 
- ਆਸਾ ੩, ਅਸ ੩੬, ੩੪੨ (429) 


“ਮੰਨੈ ਮੁਹਿ ਚੋਟਾ ਨਾ ਖਾਇ। ?” 
- ਜਪੁ ੧, ੧੩:੩ (3) 
(2) ਨਾਹੀ 
“ਨਾ ਮਨੀਆਰੁ ਨ ਚੂੜੀਆ ਨਾ ਸੇ ਵੰਗੁੜੀਆਹਾ। ” 
- ਵਡ ੧, ੩, ੧:੭ (558) 
ਹੋਰ ਰੂਪ: 
ਨਾਂ - 
“ਨਾਂ ਤਸਵੀਸ ਖਿਰਾਜੁ ਨ ਮਾਲੂ। ” 
- ਗਉ ਰਵਿ, ੨, ੧:੩ (345) 


- ਜਪੁ ੧, ੪੧੫ (2) 
“ਜਾ ਤੁਧੁ ਭਾਵੈ ਤਾ ਨਾਇ ਰਚਾਵਹਿ ਤੂੰ ਆਪੇ ਨਾਉ ਜਪਾਵਇਆ। ” 
- ਮਾਝ ੩, ਅਸ ੨੨, ੩੪੩ (122) 
“ਸਬਦੇ ਹੀ ਨਾਉ ਊਪਜੈ ਸਬਦੇ ਮੇਲਿ ਮਿਲਾਇਆ। ” (ਭਾਵ ਨਾਮ ਦਾ ਸਿਮਰਨ) 
- ਸੋਰ ੪, ਵਾਰ ੪ਸ, ੩, ੨:੬ (644) 


ਹੋਰ ਰੂਪ: 





2427 


- ਮਲਾ, ੫, ੨੦, ੨:੩ (1270) 


- ਜਪੁ ੧, ੨੧੪ (4) 
“ਕਰਿ ਸੰਗਤਿ ਤੂ ਸਾਧ ਕੀ ਅਠਸਠਿ ਤੀਰਥ ਨਾਉ। ” (ਨਹਾਉਣਾ ਹੈ) 
- ਸਿਰੀ ੫, ੮੫, ੩:੧ (47) 


(3) ਵਡਿਆਈ, ਸ਼ੋਭਾ, ਨਾਂ 
“ਊਚੇ ਊਪਰਿ ਊਚਾ ਨਾਉ। 95 


- ਜਪੁ ੧, ੨੪੧੧੨ (5) 
“ਫਕੜ ਜਾਤੀ ਫਕੜੁ ਨਾਉ। ” 
- ਸਿਰੀ ੪, ਵਾਰ ੩ਸ, ੧, ੧੧ (83) 
(4) (ਨਾਂ) (ਨਉਮਈ) 
“ਤੀਹ ਕਰਿ ਰਖੇ ਪੰਜ ਕਰਿ ਸਾਥੀ ਨਾਉ ਸੈਤਾਨੁ ਮਤੁ ਕਟਿ ਜਾਈ। ”? 
- ਸਿਰੀ ੧, ੨੭, ੪:੧ (24) 
“ਜੇਹੀ ਧਾਤੁ ਤੇਹਾ ਤਿਨ ਨਾਉ। ?” 
- ਸਿਰੀ ੧, ੩੨, ੨੯੨ (25) 
“ਆਇਆ ਗਇਆ ਮੁਇਆ ਨਾਉ। ” (ਨਾਂ ਵੀ ਨਹੀਂ ਰਹਿੰਦਾ) 
- ਮਾਝ ੧, ਵਾਰ ੧ਸ, ੧, ੨:੧੩ (138) 
(5) ਨਿਆਂ, ਨਿਆਉ ਦਾ ਸੰਖੇਪ, ਭਾਵ ਨਿਰਣਾ, ਫੈਸਲਾ 
“ਨਾਉ ਕਰਤਾ ਕਾਦਰੁ ਕਰੇ ਕਿਉ ਬੋਲੁ ਹੋਵੈ ਜੋਖੀਵਦੈ । ” 
- ਰਾਮ ਬਸ, ਵਾਰ ੧੧ (966) 
(6) ਕਿਸ਼ਤੀ, ਬੇੜੀ 
“ਅਜਹੁ ਸੁ ਨਾਉ ਸਮੁੰਦ ਮਹਿ ਕਿਆ ਜਾਨਉ ਕਿਆ ਹੋਇ। ” 
- ਸਲੋ ਕਬ, ੩੯:੨ (1366) 


ਨਾਂ 
“ਜਾ ਕਾ ਠਾਕੁਰੁ ਤੁਹੀ ਸਾਰਿੰਗਧਰ ਮੋਹਿ ਕਬੀਰਾ ਨਾਊ ਰੇ। ” 
- ਗਉ ਕਬ, ੬੬, ੨੨ (338) 


“ਹਉ ਗੁਰ ਵਿਟਹੁ ਸਦ ਵਾਰਿਆ ਜਿਨਿ ਦਿਤੜਾ ਨਾਓ। ”” 
- ਤਿਲੰ ੪, ਅਸ ੨, ੧੬੨ (726) 


“ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ । ” 
- ਜਪੁ ੧, ੪5੨ (2) 
“ਸਾਚਾ ਸਾਹਿਬੁ ਸਾਚੈ ਨਾਇ। ” (ਨਾਮ ਕਰਕੇ) 
- ਆਸਾ ੧, ਸੋਦ ੩, ੧੨ (9) 


(2) ਇਸਨਾਨ ਕਰ, ਨਹਾ ਕੇ 





2428 


“ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ। ? 
- ਜਪੁ ੧, ੬5੨ (2) 
“ਮਲੁ ਹਉਮੈ ਧੋਤੀ ਕਿਵੈ ਨ ਉਤਰੈ ਜੇ ਸਉ ਤੀਰਥ ਨਾਇ। ” (ਨਹਾਵੇ) 
- ਸਿਰੀ ੫, ੬੪, ੧੨ (39) 
(3) ਨਾਮ 
“ਕ੍ਰਿਪਾ ਜਲੂ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਇ ਵਾਸਾ। ” (ਨਾਮ 
ਵਿਚ) 


(4) ਨਹਾਉਣ ਕਰਕੇ, ਇਸ਼ਨਾਨ ਕਰਨ ਨਾਲ 
“ਨਾਇ ਨਿਵਾਜਾ ਨਾਤੈ ਪੂਜਾ ਨਾਵਨਿ ਸਦਾ ਸੁਜਾਣੀ। ” 
- ਮਾਝ ੧, ਵਾਰ ੨੬ਸ, ੧, ੧:੧੬ (150) 


- ਧਨਾ ੧, ਸੋਹ ੩, ੪੨ (13) 


- ਸਲੋ ਕਬ, ੧੮੬੨ (1374) 


“ਸਰਬ ਸੂਖ ਆਨੰਦ ਸਹਜ ਰਸ ਸੁਨਤ ਤੁਹਾਰੋ ਨਾਇਓ। ” 
- ਸਾਰ ੫. ੬੬, ੧":੨ (1217) 


(1) ਨਾਮ 
“ਸਚੇ ਮੇਰੇ ਸਾਹਿਬਾ ਸਚੇ ਸਚੁ ਨਾਇਆ। ” 
- ਗਉ ੪, ਵਾਰ ੨:੫ (301) 
(2) ਨਹਾਉਣਾ 
“ਗੁਰਮਤਿ ਸਤਸਰਿ ਹਰਿ ਜਲਿ ਨਾਇਆ। ”” 
- ਆਸਾ ੩, ੪੪, ੪੧੩ (262) 
(3) ਨਹਾਉਣ ਨਾਲ 
“ਨਿਰਮਲ ਭਏ ਸਰੀਰ ਜਨ ਧੂਰੀ ਨਾਇਆ। ” 
- ਜੈਤ ੫, ਵਾਰ ੧੮:੩ (710) 
ਹੋਰ ਰੂਪ: 
ਨਾਈਐ - 
“ਹਰਿਹਾਂ ਨਾਨਕ ਕਸਮਲ ਜਾਹਿ ਨਾਈਐ ਰਾਮਦਾਸ ਸਰ। ”? 
- ਫੁਨ ੫, ੧੦੪੪ (1362) 


(1) ਸਵਾਮੀ, ਮਾਲਕ 
“ਤਮ ਜੁ ਨਾਇਕ ਆਛਹੁ ਅੰਤਰਜਾਮੀ। ”? 
- ਸਿਰੀ ਰਵਿ, ੧, ੨:੧ (93) 


ਹੋਰ ਰੂਪ: 
ਨਾਇਕਾ - 
“ਸਗਲ ਭਵਨ ਕੇ ਨਾਇਕਾ ਇਕੁ ਛਿਨੁ ਦਰਸੁ ਦਿਖਾਇ ਜੀ। ” (ਮਾਲਕ) 
- ਗਉ ਰਵਿ, ੧, ੧":੧ (346) 





2429 


ਨਾਇਕਿ - 
“ਘਰ ਕੀ ਨਾਇਕਿ ਘਰ ਵਾਸੁ ਨ ਦੇਵੈ। ” (ਮਾਲਕ, ਭਾਵ ਮਾਇਆ) 

- ਆਸਾ ੫. ੪, ੧੧ (371) 
“ਅਰੁ ਮੇਰਾ ਇਹ ਨਾਇਕਿ ਹਮਾਰੀ। ” (ਮਾਲਕ ਭਾਵ ਪਤਨੀ) 


- ਆਸਾ ੫. ੪, ੪"੧ (371) 


“ਐਸਾ ਨਾਇਕੁ ਰਾਮੁ ਹਮਾਰਾ। ” (ਮਾਲਕ ਸ਼ਾਹ) 


- ਗਉਂ ਕਬ, ੪੯, ੧”":੧ (333) 
“ਜੋ ਸਮਰਥ ਸਰਬ ਗੁਣ ਨਾਇਕੁ ਤਿਸੁ ਕਉ ਕਬਹੁ ਨ ਗਾਵਸਿਰੇ। ? (ਗੁਣਾਂ ਦਾ 
ਮਾਲਕ, ਸੁਆਮੀ) 
- ਮਾਰੂ ੫. 2, ੧:੧ (1000) 
“ਨਾਇਕੁ ਏਕੁ ਬਨਜਾਰੇ ਪਾਚ । ” (ਸ਼ਾਹ) 
- ਬਸੰ ਕਬ, ੬, ੧:੧ (1194) 
ਨਾਇਕੋ - 
“ਪੰਚ ਭੂ ਨਾਇਕੋ ਆਪਿ ਸਿਰੰਦਾ ਜਿਨਿ ਸਚ ਕਾ ਪਿੰਡੁ ਸਵਾਰਿਆ। ” (ਮਾਲਕ) 
- ਸੂਹੀ ੧, ਛੰਤ ੫, ੩:੪ (366) 
(2) (ਸੰ.) ਆਗੂ, ਮਾਰਗਦਰਸ਼ਨ, ਨੇਤਾ 
“ਤੁਮ ਦਾਤੇ ਠਾਕੁਰ ਪ੍ਤਿਪਾਲਕ ਨਾਇਕ ਖਸਮ ਹਮਾਰੇ । ” 
- ਧਨਾ ੫, ੧੨, ੧2੧ (674) 


“ਗੁਰ ਸਾਧੂ ਅੰਮ੍ਰਿਤ ਗਿਆਨ ਸਰਿ ਨਾਇਣੁ । ” 
- ਭੈਰ ੪, ੧, ੩੯੧ (1134) 


“ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ। ” 
- ਜਪੁ ੧, ੨੧:੧੭ (5) 
(2) ਨਾਵਾਂ ਵਾਲਾ 
“ਪਾਕੀ ਨਾਈ ਪਾਕ ਥਾਇ ਸਚਾ ਪਰਵਦਿਗਾਰ। ” 
- ਸਿਰੀ ੧, ਅਸ ੧, ੧":੨ (53) 
“ਸਚਾ ਸਾਹਿਬੁ ਸਚੀ ਨਾਈ। ” (ਨਾਮ ਕਰਕੇ) 
- ਮਾਝ ੫. ੩੪, ੩੧ (104) 
“ਕੀਰਤਿ ਸੂਰਤਿ ਮੁਕਤਿ ਇਕ ਨਾਈ। ” (ਨਾਮ ਵਿਚ) 
- ਗਉਂ ੧, ਅਸ ੨, ੭:੧ (221) 
“ਬਿਆਨ ਗਏ ਹਰਿ ਨਾਈ। ” (ਨਾਮ ਨਾਲ) 
- ਸੋਰ ੫, ੭੫, ੧੪ (672) 
ਹੋਰ ਰੂਪ: 
ਨਾਂਈ - 
“ਨਾਨਕ ਸਚਾ ਸਚੀ ਨਾਂਈ ਸਚੁ ਪਵੈ ਧੁਰਿ ਲੇਖੈ। ” (ਨਾਮ ਕਰਕੇ) 
- ਸਾਰੁ ੪, ਵਾਰ ੧੩ਸ, ੧, ੨:੪ (1242) 





2430 


(3) ਵਾਲ ਮੁੰਨਨ/ਹਜਾਮਤ ਕਰਨ ਤੇ ਨਹੂੰ ਕਟਨ ਵਾਲਾ, ਇਕ ਨੀਵੀਂ' ਸ਼੍ਰੇਣੀ ਦਾ 
ਵਿਅਕਤੀ 
“ਸੈਨੂ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ। ”? 
- ਆਸਾ ਧੰਨਾ, ੨, ੩੧ (487) 
(4) ਨਿਵਾਉਂਦੇ, ਝੁਕਾਉ'ਦੇ 
“ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ। ” 
ਜਾ ਜਾ ੍‌੍ - ਸੋਰ ਕਬ, ੧, ੧:੧ (654) 
(5) ਇਸ਼ਨਾਨ ਵਿਚ 
“ਜੂਰਿ ਨ ਅੰਨੀ ਜੂਠਿ ਨ ਨਾਈ। ” 
- ਸਾਰ ੪, ਵਾਰ ੭ਸ, ੧, ੧:੩ (1240) 


-<<= (1) ਇਸ਼ਨਾਨ ਕਰੀਏ 
“ਹਰਿ ਧੂੜੀ ਨਾਈਐ ਮੈਲੁ ਗਵਾਈਐ ਜਨਮ ਮਰਣ ਦੁਖ ਲਾਥੇ। ” 
- ਆਸਾ ੫, ਛੰਤ, ੨, ੪:੩ (453) 
(2) ਨਾਮ ਦੀ 
“ਨਾਨਕ ਸਰਨਿ ਸਰਣਿ ਸੁਖ ਸਾਗਰ ਮੋਹਿ ਟੇਕ ਤੇਰੋ ਇਕ ਨਾਈਐ। ” 
- ਬਿਲਾ ੫, ੯੨, ੨੨ (822) 


“ਜਉ ਹੋਇ ਕ੍ਰਿਪਾਲ ਤ ਸਤਿਗੁਰੁ ਮੇਲੈ ਸਭਿ ਸੁਖ ਹਰਿ ਕੇ ਨਾਏ।” 
- ਗਉ ੫, ੧੫੨", ੪੧੧ (213) 
“ਬਾਪਾਰਿ ਗੋਵਿੰਦ ਨਾਏ। ? (ਨਾਮ ਦੇ) 
- ਆਸਾ ੫. ੧੫੩, ੧”2੧ (408) 
(2) ਇਸ਼ਨਾਨ ਨਾਲ, ਨਹਾਉਣ ਨਾਲ 
“ਅੰਤਰੁ ਨਿਰਮਲੁ ਅੰਮ੍ਰਿਤ ਸਰਿ ਨਾਏ। ” 
- ਆਸਾ ੩, ੪੮, ੨੩ (363) 
“ਅਠਸਠਿ ਤੀਰਥ ਮਜਨੁ ਕੀਆ ਸਤ ਸੰਗਤਿ ਪਗ ਨਾਏ ਧੂਰਿ। ” (ਨਹਾਵੇ) 
- ਸਾਰ ੪, ੧, ੨:੨ (1198) 


“ਕਹਾ ਉਡੀਸੇ ਮਜਨੁ ਕੀਆ ਕਿਆ ਮਸੀਤਿ ਸਿਰੁ ਨਾਂਏ।” 
- ਘੁਰਭਾ ਕਬ, ੨, ੪੨੧ (1349) 


(1) ਨਾਸ਼ਕ, ਦੂਰ ਕਰਨ ਵਾਲਾ 
“ਭੈ ਭੰਜਨ ਅਘ ਦੂਖ ਨਾਸ ਮਨਹਿ ਅਰਾਧਿ ਹਰੇ । ” 
- ਗਉਂ ੫, ਬਾਅ ੪੦ਸ:੧ (258) 
(2) ਖਤਮ (ਹੋਏ, ਮੁਕੇ, ਨਸ਼ਟ (ਹੋਏ), ਦੂਰ ਹੋਏ 
“ਕੋਟਿ ਅਘਾ ਗਏ ਨਾਸ ਹਰਿ ਇਕੁ ਧਿਆਇਆ। ?” 
- ਜੈਤ ੫, ਵਾਰ ੧੮੨ (710) 





2431 


- ਸਸ ੫, ੧੦੪੩ (1354) 


“ਭਜੁ ਸੰਗਿ ਸਾਧੂ ਇਕੁ ਅਰਾਧੂ ਜਨਮ ਮਰਨ ਦੁਖ ਨਾਸਏ। ” 
- ਧਨਾ ੫, ਛੰਤ ੧, ੧:੩ (691) 


“ਕਲਿ ਕਲੇਸ ਮਿਟਹਿ ਭੂਮ ਨਾਸਹਿ ਮਨਿ ਚਿੰਦਿਆ ਫਲੂ ਪਾਈਐ। ” 
- ਗਉ ੫. ਛੰਤ ੪, ੨:੩ (249) 


“ਏਕੁ ਸਬਦੁ ਦੂਜਾ ਹੋਰੁ ਨਾਸਤਿ ਕੰਦ ਮੁਲਿ ਮਨੁ ਲਾਵਸਿਤਾ। ” 
੍‌੍ - ਗਉ ੧, ੧੫, ੧%:੨ (155) 
(2) ਅਣਹੋ'ਦ 
“ਆਸਤਿ ਨਾਸਤਿ ਏਕੋ ਨਾਉ।” 
- ਰਾਮ ੩, ਵਾਰ ੧੨ਸ, ੧, ੭:੩ (953) 


(1) ਨਾਸ਼ਕ, ਨਸ਼ਟ (ਖਤਮ, ਦੂਰ) ਕਰਨ ਵਾਲਾ 
“ਤਾਪਾ ਬਿਨਾਸਨ ਦੂਖ ਨਾਸਨ ਮਿਲੁ ਪ੍ਰੇਮੁ ਮਨਿ ਤਨਿ ਅਤਿ ਘਨਾ। ” 
- ਆਸਾ ੫, ਛੰਤ ੧੪, ੩:੩ (462) 
(2) ਨਸਨਾ, ਭਟਕਨ 
“ਪ੍ਰਗਟ ਕੀਨੇ ਪ੍ਰਭ ਕਰਨੇਹਾਰੇ ਨਾਸਨ ਭਾਜਨ ਥਾਕੇ। ” 
- ਧਨਾ ੫, ੨੮, ੨੧ (678) 


ਨਸ ਜਾਂਦਾ ਹੈ, ਦੂਰ ਹੋ ਜਾਂਦਾ ਹੈ 
“ਸਖੀ ਮੋਰੈ ਕੰਠਿ ਰਤੰਨੁ ਪੇਖਿ ਦੁਖੁ ਨਾਸਨਾ। ? 


- ਫੁਨ ੫, ੭੨ (1362) 


(1) ਨਸ ਗਿਆ, ਭਜ ਗਿਆ, ਮੁੱਕ ਗਿਆ 
“ਜੋ ਤੇਰੈ ਰੰਗਿ ਰਾਤੇ ਸੁਆਮੀ ਤਿਨ ਕਾ ਜਨਮ ਮਰਣ ਦੁਖੁ ਨਾਸਾ। ”” 
- ਸ਼ੂਹੀ ੫, ੫੭, ੨੧ (750) 
(2) ਨਾਸ (ਨਸ਼ਟ) ਹੋਣਾ, ਮਿਟਣਾ 
“ਜੋ ਜਨ ਜਾਨਿ ਭਜਹਿ ਅਬਿਗਤ ਕਉ ਤਿਨ ਕਾ ਕਛੂ ਨ ਨਾਸਾ। ” 
- ਸੂਹੀ ਕਬ, ੪, ੪:੧ (793) 


ਨਾਸਾਬੂਰੁ ---- ਬੇਸਬਰਾ 
“ ਨਾਸਾਬੁਰੁ ਹੋਵੈ ਫਿਰਿ ਮੰਗੈ ਨਾਰਦ ਕਰੇ ਖੁਆਰੀ। ” 
੍‌੍ - ਬਸੰ ੧, ਅਸ ੮, ੩:੧ (1191) 
ਨਾਸ ਹੈ/ਨਸ਼ਟ ਹੈ/ਖਤਮ ਹੈ/ ਦੂਰ ਹੋ ਜਾਂਦਾ ਹੈ 
“ਕਾਮ ਕ੍ਰੋਧ ਗੁਰ ਸਬਦਿ ਨਾਸਿ। ”? 
- ਬਸੰ ੫, ੧੩, ੨:੨ (1184) 





2432 


“ਮਨਹਿ ਪਰਗਾਸੁ ਭਇਓ ਭੂਮੁ ਨਾਸਿਓ ਮੰਤੂ ਦੀਓ ਗੁਰ ਕਾਨ। ” 
- ਕਾਨ ੫, ੨੧, ੧੨ (1302) 


< ਸਹਜੇ ਦੁਬਿਧਾ ਤਨ ਕੀ ਨਾਸੀ। ? 
- ਗਉਂ ੫, ਅਸ ੩, ੫:੨ (237) 


- ਜਪੁ ੧, ੮:੬ (2) 


- ਗਉਂ ੫, ੧੪੨, ੧:੧ (194) 


“ਹਰਿ ਸਿਮਰਤ ਤ੍ਰਾਸ ਸਭ ਨਾਸੈ। ? (ਮੁਕ ਗਏ) 

- ਗਉ ੫, ੧੧੬, ੧:੨ (189) 
“ਮਿਲਤ ਸਾਂਤਿ ਉਪਜੈ ਦੁਰਤੁ ਦੂਰੰਤਰਿ ਨਾਸੈ। ” (ਨਸ/ਭਜ ਜਾਂਦੇ ਹਨ) 

- ਸਵ ੪, ਕਲ ੬:੨ (1397) 


“ਸੀਲ ਧਰਮ ਦਯਾ ਸੁਚ ਨਾਸ੍ਹਿਆਇਓ ਸਰਨਿ ਜੀਅ ਕੇ ਦਾਨੀ। ” 
- ਸਮੁ ੫, ੧":੬ (1387) 


“ਹਰਿ ਨਾਹ ਨ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ। ”? 
- ਮਾਝ ੫, ਬਾਰਾ ੧:੫ (133) 
(2) ਨਹੀ ਨਾ 
“ਨਹ ਨੀਦ ਆਵੈ ਪ੍ਰੇਮ ਭਾਵੈ ਸੁਣਿ ਬੇਨੰਤੀ ਮੇਰੀਆ। ” 
- ਗਉ ੧. ਛੰਤ ੨, ੧:੩ (243) 


“ਘਰਿ ਆਵਹੁ ਚਿਰੀ ਵਿਛੁੰਨਿਆ ਮਿਲੁ ਸਬਦਿ ਗੁਰੂ ਪ੍ਰਭ ਨਾਹਾ। ” 
` - ਸੂਹੀ ੪, ਛੰਤ ੫, ੨੨ (776) 
(1) ਨਹੀ' 
“ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ। ” 
- ਜਪੁ, ੧, ੧੯੮ (4) 


“ਨਾਹਿਨ ਦਰਬੁ ਨ ਜੋਬਨ ਮਾਤੀ ਮੋਹਿ ਅਨਾਥ ਕੀ ਕਰਹੁ ਸਮਾਈ। ” (ਨਹੀਂ ਹੈ) 
- ਗਉਂ ੫, ੧੧੮", ੨:੧ (204) 





2433 


“ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ। ” 
= ਜਪੁ ੧, ੫:੯ (2) 
“ਜਹ ਭੀਤਰਿ ਘਟ ਭੀਤਰਿ ਬਸਿਆ ਬਾਹਰਿ ਕਾਹੇ ਨਾਹੀ। ” (ਨਹੀਂ) 
- ਰਾਮ ੧, ੨, ੨੧ (876) 
(ਮਹਾਨ ਕੋਸ਼ ਇਥੇ “ਨਾਹੀ” ਦੇ ਅਰਥ “ਨਹਾਉਂਦਾ” “ਸ਼ਨਾਨ ਕਰਦਾ” ਕਰਦੇ ਹਨ) 
(2) ਨਹੀਂ ਤਾਂ 
“ਚੇਤਿ ਰਾਮੁ ਨਾਹੀ ਜਮ ਪੁਰਿ ਜਾਹਿਗਾ ਜਨੁ ਬਿਚਰੈ ਅਨਰਾਧਾ। ”” 
- ਸਿਰੀ ਬੇਣੀ, ੧, ੧":੨ (93) 
(3) ਇਨਕਾਰ, ਨਿਸ਼ੇਧਾਤਮਕ ਸੰਭਾਵਨਾ, ਨੂੰ ਨਾ ਨਾ ਕਰਨ ਵਾਲਾ (ਰੋਕਣ ਵਾਲਾ 
(ਨਿਰੜੈ) 
“ਨਾਹੀ ਦੇਖਿ ਨ ਭਾਜੀਐ ਪਰਮ ਸਿਆਨਪ ਏਹ। ”” 
- ਗਉ, ਕਬ, ਬਾਅ ੧੧:੨ (340) 
(ਮਹਾਨ ਕੋਸ਼ ਇਸ ਦੇ ਅਰਥ “ਪ੍ਰਤਿਬਿੰਬ” ਕਰਦੇ ਹਨ) 


“ਨਵਲ ਨਵਤਨ ਨਾਹੁ ਬਾਲਾ ਕਵਨ ਰਸਨਾ ਗੁਨ ਭਣਾ। ” 
- ਬਿਲਾ ੫, ਛੰਤ ੩, ੫:੪ (847) 


“ਬਿਨੁ ਅਪਨੇ ਨਾਂਹੈ ਕੋਇ ਨ ਚਾਹੈ ਕਿਆ ਕਹੀਐ ਕਿਆ ਕੀਜੈ। ” 
- ਤੁਖਾਂ ੧, ਛੰਤ ੪, ੨:੩ (1111) 


“ਨਾਮ ਇਨਾ ਨਕਟੇ ਨਰ ਦੇਖਹੁ ਤਿਨ ਘਸਿ ਘਸਿ ਨਾਕ ਵਢੀਜੈ। ? 
- ਕਲਿ ੪, ਅਸ ੪, ੭੧ (1325) 


“ਪ੍ਣਵਤਿ ਨਾਮਦੇਉ ਨਾਕਹਿ ਬਿਨਾ। ” 


- ਭੈਰ ਨਾਮ, ੨, ੩:੧ (1163) 
ਹੋਰ ਰੂਪ: 


ਨਾਕਹੁ - 
“ਨਾਕਹੁ ਕਾਟੀ ਕਾਨਹੁ ਕਾਟੀ ਕਾਟਿ ਕੂਟਿ ਕੈ ਡਾਰੀ। ” (ਨਕ ਤੋ”) 
- ਆਸਾ ਕਬ, ੪, ੪੧ (476) 


“ਫਾਟੇ ਨਾਕਨ ਟੂਟੇ ਕਾਧਨ ਕੋਦਉ ਕੋ ਭੁਸੁ ਖਈਹੈ । ” 
- ਗੂਜ ਕਬ, ੧, ੧":੨ (524) 


= ਧਨਾ ੧, ੫, ੨੧ (662) 





2434 


“ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ । ” 
- ਗਉ ੧, ੧੭, ੨੨ (156) 
(2) ਨੰਗਾ ਹੀ 
“ਨਾਗੋ ਆਇਓ ਨਾਗ ਸਿਧਾਸੀ ਫੇਰਿ ਫਿਰਿਓ ਘਰੁ ਕਾਲਿ ਗਰਸੂਆ। ” 
- ਗਉ ੫, ੧੨੭", ੧:੨ (206) 
“ਰਥ ਨ ਅਸੂ ਨ ਗਜ ਸਿੰਘਾਸਨ ਛਿਨ ਮਹਿ ਤਿਆਗਤ ਨਾਂਗ ਸਿਧਾਰਹੁ। ” 
- ਸਮੁ ੫, ੫":੩ (1388) 


“ਆਰੂੜਤੇ ਅਸੂ ਰਥ ਨਾਗਹ ਬੁਝੰਤੇ ਪ੍ਰਭ ਮਾਰਗਹ। ”” 
- ਸਸ ੫, ੨੯੩ (1356) 


“ਨਾਗਨਿ ਹੋਵਾ ਧਰ ਵਸਾ ਸਬਦੁ ਵਸੈ ਭਉ ਜਾਇ। ”” 
- ਗਉਂ ੧, ੧੯, ੪:੧ (157) 


ਹੋਰ ਰੂਪ: 
ਨਾਗਨੀ - 
(੬ ਹੋਈ ਨਾਗਨੀ ਜਗਤਿ ਰਹੀ ਲਪਟਾਇ। ?” 


- ਗੂਜ ੫, ਵਾਰ ਪਸ, ੩, ੨:੧ (510) 
(2) ਭਾਵ ਮਾਇਆ 
“ਛਲ ਨਾਗਨਿ ਸਿਉ ਮੇਰੀ ਟੂਟਨਿ ਹੋਈ। ” 
- ਪ੍ਰਭਾ ੫, ਅਸ ੧, ੨੧੧ (1347) 
(1) ਨਗਰ ਵਿਚ ਰਹਿਣ ਵਾਲਾ, ਸ਼ਹਿਰੀ ਭਾਵ ਉਤਮ, ਸਿਆਣਾ 
“ਕਰਿ ਕਿਰਪਾ ਉਧਰੁ ਹਰਿ ਨਾਗਰ। ” (ਉਤਮ/ਸਿਆਣੇ ਹਰਿ) 
- ਸੂਹੀ ੩, ਅਸ ੨, ੧:੨ (760) 
“ਨਾਗਰ ਜਨਾਂ ਮੇਰੀ ਜਾਤਿ ਬਿਖਿਆਤ ਚੰਮਾਰੰ। ? (ਹੇ ਨਗਰ ਵਾਸੀਓ) 
- ਮਲਾ ਰਵਿ, ੧, ੧”:੧ (1293) 
(2) ਸੋਹਣੀ, ਉਤਮ, ਸੁੰਦਰ 
“ਫਰੀਦਾ ਭੰਨੀ ਘੜੀ ਸਵੰਨਵੀ ਟੁਟੀ ਨਾਗਰ ਲਜੁ । ? 
- ਸਲੋ ਫਰ, ੬੮:੧ (1381) 


“ਬਾਬਾ ਨਾਂਗੜਾ ਆਇਆ ਜਗ ਮਹਿ ਦੁਖੁ ਸੁਖੁ ਲੇਖੁ ਲਿਖਾਇਆ। ” 
- ਵਡ ੧, ਅਲਾ, ੫, ੩੧ (582) 


“ਨਾ ਮਰਜਾਦੁ ਆਇਆ ਕਲਿ ਭੀਤਰਿ ਬਾਹੁੜਿ ਜਾਸੀ ਨਾਗਾ। ” 
- ਸਿਰੀ ੧, ਪਹ ੧, ੧:੪ (74) 





2435 


(2) ਨਾ ਹੋਣਾ, ਅਣਹੋਂਦ ਦਾ ਭਾਵ 
“ਮਿਰਤਕ ਪਿੰਡਿ ਪਦ ਮਦ ਨਾ ਅਹਿਨਿਸਿ ਏਕੁ ਅਗਿਆਨ ਸੁ ਨਾਗਾ। ”? 
- ਸਿਰੀ ਬੇਣੀ, ੧, ੧:੨ (93) 


“ਨਾਗਾਂ ਮਿਰਗਾ ਮਛੀਆ ਰਸੀਆ ਘਰਿ ਧਨੁ ਹੋਇ। ” 
- ਮਲਾ ੧, ਵਾਰ ੨ਸ, ੧, ੧:੨ (1279) 


“ਨਾਂਗਾ ਆਇਆ ਨਾਂਗੋ ਜਾਸੀ ਜਿਉ ਹਸਤੀ ਖਾਕੁ ਛਾਨੈ । ? 
- ਆਸਾ ੫, ੩੮, ੩:੩ (380) 
ਨਾਗਾਦਿ ---- ਨਾਗ ਆਦਿਕ, ਸ਼ੇਸ਼ਨਾਗ ਆਦਿਕ 
“ਗੁਣ ਗਾਵਹਿ ਪਾਯਾਲਿ ਭਗਤ ਨਾਗਾਦਿ ਭੁਯੰਗਮ । ”” 
- ਸਵ ੧, ੯੨੧ (1390) 


“ਮੰਤ੍ਰੀ ਹੋਇ ਅਠੂਹਿਆ ਨਾਗੀ ਲਗੈ ਜਾਇ। ” 
- ਮਝ ੧, ਵਾਰ ੨੨ਸ, ੨, ੧:੧ (148) 
(2) ਨੰਗੀ 
“ਪ੍ਰ ਣਵਤਿ ਨਾਨਕੁ ਨਾਗੀ ਦਾਂਝੈ ਫਿਰਿ ਪਾਛੈ ਪਛੁਤਾਣੀਤਾ। ” 
- ਗਉ ੧, ੧੫, ੪:੨ (156) 


- ਗਉਂ ਕਬ, ੪, ੧":੧ (324) 


- ਭੈਰ ਕਬ, ੨, ੧:੧ (1157) 


“ਨਾਗੋ ਆਇਓ ਨਾਗ ਸਿਧਾਸੀ ਫੇਰਿ ਫਿਰਿਓ ਅਰੁ ਕਾਲਿ ਗਰਸੂਆ। ” 
- ਗਉ ੫, ੧੨੭", ੧:੨ (206) 


ਹੋਰ ਰੂਪ: 
ਨਾਂਗੋ - 
“ਨਾ ਮਰਜਾਦੁ ਆਇਆ ਕਲਿ ਭੀਤਰਿ ਨਾਂਗੋ ਬੰਧਿ ਚਲਾਇਆ। ”? 
- ਵਡ ੧, ਅਲਾ ੫. ੩:੬ (582) 


- ਪ੍ਰਭਾ ਬੇਣੀ, ੧, ੩:੪ (1351) 





2436 


“ਪਗ ਨਾਚਸਿ ਚਿਤੁ ਅਕਰਮੰ। ” 
- ਪ੍ਰਭਾ ਬੇਣੀ ੧, ੩:੩ (1351) 
ਨਚੇ 
“ਗੁਰ ਕੇ ਭਾਣੈ ਨਾਚਹਿ ਤਾ ਸੁਖਿ ਪਾਵਹਿ ਅੰਤੇ ਜਮ ਭਉ ਭਾਗੈ । ” 
- ਗੂਜ ੩, ੧, ੧੨ (506) 
“ਜੀਅ ਜੰਤ ਸਭੇ ਹੀ ਨਾਚੇ ਨਾਚਹਿ ਖਾਣੀ ਚਾਰੀ। ” (ਨਚਦੇ ਹਨ) 
- ਗੂਜ ੩, ਅਸ ੧, ੫:੨ (506) 
ਨਚੋ, ਨਿਤ ਕਰੋ 
“ਮਨ ਰੇ ਛਾਡਹੁ ਭਰਮੁ ਪ੍ਰਗਟ ਹੋਇ ਨਾਚਹੁ ਇਆ ਮਾਇਆ ਕੇ ਭਾਂਡੇ । ” 
- ਗਉ ਕਬ, ੬੮, ੧:੧ (338) 
ਨਚਦੀਆਂ ਹਨ 
“ਨਾਚੰਤੀ ਗੋਪੀ ਜੰਨਾ। ”” 
- ਧਨਾ ਨਾਮ, ੪, ੨੧੧ (693) 
ਨਚਨ, ਨਾਚ 
“ਇਸੁ ਨਾਚਨ ਕੇ ਮਨ ਰਖਵਾਲ। ” 
- ਗੋਂਡ ਕਬ, ੧੦, ੨:੪ (872) 


ਨਚਨ ਵਾਲੀ ਭਾਵ ਸ੍ਰਿਸ਼ਟੀ 


“ਕ੍ਰਿਸਟਾ ਤੇ ਜਾਨਊ ਹਰਿ ਹਰਿ ਨਾਚੰਤੀ ਨਾਚਨਾ। ” (ਮਹਾਨ ਕੋਸ਼ ਅਰਥ 
“ਮਾਇਆ” ਕਰਦੇ ਹਨ) 


- ਧਨਾ ਨਾਮ, ੪, ੧:੩ (693) 


ਨਚਾਰ, ਨਚਨਾ ਵਾਲਾ 
“ਨਾਚਨੁ ਸੋਇ ਜੁ ਮਨ ਸਿਉ ਨਾਚੈ । ? 
- ਗੋਂਡ ਕਬ, ੧੦, ੨:੧ (872) 


ਨਚਨ 
“ਅਬ ਮੋਹਿ ਨਾਚਨੋ ਨ ਆਵੈ। ” (“ਨਚਨ? ਨਹੀਂ ਹੁੰਦਾ) 
- ਆਸਾ ਕਬ, ੨੮, ੧":੧ (483) 
“ਅਬ ਮੋਰੋ ਨਾਚਨੋ ਰਹੋ । ” (ਭਾਵ ਭਟਕਣ ਮੁਕ ਗਈ) 
- ਸਾਰ ੫, ੩, ੧":੧ (1203) 
ਨਚਿਆ, ਨਚਦਾ ਫਿਰਿਆ 
“ਛੁਟਨ ਕੋ ਸਹਸਾ ਪਰਿਆ ਮਨ ਬਉਰਾ ਰੇ ਨਾਚਿਓ ਘਰ ਘਰ ਬਾਰਿ।” 
ਰਹ - ਗਉ ਕਬ, ੫੭, ੨:੨ (336) 
ਨਚਨ ਲਗ ਪਈ 
“ਜਬ ਨਾਚੀ ਤਬ ਘੁਘਟੁ ਕੈਸਾ ਮਟੁਕੀ ਫੋੜਿ ਨਿਰਾਰੀ। ? 
੍‌੍ - ਤੁਖਾ ੧, ਛੰਤ ੪, ੪:੫ (1112) 





2437 


- ਗੂਜ ੩, ਅਸ ੧, ੧":੧ (506) 
(1) ਨਚੇ, ਭਾਵ ਮਸਤੀ ਵਿਚ ਆਏ 
“ਖੰਡ ਬ੍ਰਹਮੰਡ ਤ੍ਰੈ ਗੁਣ ਨਾਚੇ ਜਿਨ ਲਾਗੀ ਹਰਿ ਲਿਵ ਤੁਮਾਰੀ। ? 
- ਗੂਜ ੩, ਅਸ ੧, ੫:੧ (506) 
ਹੋਰ ਰੂਪ: 
ਨਾਂਚੈ - 
“ਮਨੂਆ ਨਾਚੈ ਭਗਤਿ ਦ੍ਰਿੜਾਏ। ” (ਨਾਚ ਕਰੇ) 
- ਮਾਝ ੩, ਅਸ ੨੧, ੩੧ (121) 
(2) ਭਟਕਦੇ ਫਿਰੇ 
“ਮਾਇਆ ਕੈ ਅਰਥਿ ਬਹੁਤੁ ਲੋਕ ਨਾਚੇ ਕੋ ਵਿਰਲਾ ਤਤੁ ਬੀਚਾਰੀ । ? 
- ਗੂਜ ੩, ਅਸ ੧, ੮:੧ (506) 
ਹੋਰ ਰੂਪ: 
ਨਾਂਚੈ - 
“ਮਾਇਆ ਕਾਰਣਿ ਪਿੜ ਬੰਧਿ ਨਾਚੈ ਦੂਜੈ ਭਾਇ ਦੁਖੁ ਪਾਵਣਿਆ। ” (ਭਟਕੇ) 
- ਮਾਝ ੩, ਅਸ ੨੧, ੬:੩ (122) 


(ਅ. ਨਾਜ਼ਰ) ਦੇਖਣ ਵਾਲਾ 


“ਸਦ ਹਜੂਰਿ ਹਾਜਰੁ ਹੈ ਨਾਜਰੁ ਕਤਹਿ ਨ ਭਇਓ ਦੂਰਾਈ। ” 
- ਮਾਰੂ ੫, ੬, ੨:੨ (1000) 


“ਮਨ ਦਸ ਨਾਜੁ ਟਕਾ ਚਾਰਿ ਗਾਂਠੀ ਐੱਡੋ ਟੇਡੌ ਜਾਤੁ । ? 
- ਸਾਰ ਕਬ, ੧, ੧":੨ (1251) 


ਨਾਟ ਘਰ 
“ਅੰਤਰਿ ਕ੍ਰੋਧੁ ਪੜਹਿ ਨਾਟ ਸਾਲਾ। ”? 
- ਬਿਲਾ ੧, ਅਸ ੨, ੪:੨ (832) 


“ਬਿਨੁ ਰਸ ਰਾਤੇ ਮਨੁ ਬਹੁ ਨਾਟਾ। ”” 
- ਗਉਂ ੨, ਅਸ ੧੧, ੭:੩ (226) 


(1) ਨਾਟਕ, ਮੰਚ ਤੇ ਹਾਵ ਭਾਵ, ਲਬਾਸ ਤੇ ਬਾਣੀ ਦੁਆਰਾ ਸਾਕਾਰ ਕੀਤੀ ਗਈ 
ਘਟਨਾ, ਦ੍ਰਿਸ਼ ਕਾਵਿ 
“ਨਟ ਨਾਟਿਕ ਆਖਾਰੇ ਗਾਇਆ। ” 
- ਗਉ ੫, ੮੧, ੨:੩ (179) 
(2) ਨਾੜੀ, ਨਬਜ਼ 
“'ਭੈਦਕ ਨਾਟਿਕ ਦੇਖਿ ਭੁਲਾਨੇ ਮੈ ਹਿਰਦੈ ਮਨਿ ਤਨਿ ਪ੍ਰੇਮਿ ਪੀਰ ਲਗਈਆ। ?” 
- ਬਿਲਾ ੪, ਅਸ ੬, ੨:੨ (836) 





2438 


“ਸੁਖੁ ਨਾਹੀ ਪੇਖੇ ਨਿਰਤਿ ਨਾਟੇ । ”” 
- ਭੈਰ ੫, ੪੧, ੧:੨ (1147) 


(1) ਭਜ ਗਿਆ, ਦੂਰ ਹੋ ਗਿਆ 
“ਸਹਜੁ ਭਇਆ ਭੂਮੁ ਖਿਨ ਮਹਿ ਨਾਠਾ ਮਿਲਿ ਜੋਤੀ ਜੋਤਿ ਸਮਾਈ। ”? 
- ਗਉ ੫, ੧੨੨", ੪”:੨ (205) 

ਹੋਰ ਰੂਪ: 
ਨਾਠਿਆ - 
“ਮਿਲਿ ਸਾਧ ਸੰਗਤਿ ਪ੍ਰਭੂ ਸਿਮਰੇ ਨਾਠਿਆ ਦੁਖ ਕਾਲ। ” (ਨੱਠ ਗਿਆ) 

- ਕਲਿ ੫, ੮, ੧:੨ (1322) 
(2) ਭਟਕਨਾ, ਨਠਣਾ 
“ਹੋਇ ਉਦਾਸੀ ਗ੍ਰਿਹੁ ਤਜਿ ਚਲਿਓ ਛੁਟਕੈ ਨਾਹੀ ਨਾਠਾ।”? 

- ਮਾਰੂ ੫, ੧੫, ੧:੩ (1003) 


(1) ਮੁਕ ਗਈ, ਨਠ ਗਈ 
“ਲੋਚਨ ਸੁਮਹਿ ਬੁਧਿ ਬਲ ਨਾਠੀ ਤਾ ਕਾਮੁ ਪਵਸਿ ਮਾਧਾਣੀ। ? 
- ਸਿਰੀ ਬੇਣੀ, ੧, ੪:੨ (93) 
“ਗਇਆ ਕਰੋਧੁ ਮਮਤਾ ਤਨਿ ਨਾਠੀ ਪਾਖੰਡੁ ਭਰਮੁ ਗਵਾਇਆ। ”” 
- ਸੂਹੀ ੪, ਛੰਤ ੧, ੨:੪ (773) 
(2) ਪ੍ਰਾਹੁਣਾ 
“ਅਜਰਾਈਲੁ ਫਰੇਸਤਾ ਕੈ ਘਰਿ ਨਾਠੀ ਅਜੁ। ? 


- ਸਲੋ ਫਰ, ੬੮:੨ (1381) 


ਪ੍ਰਾਹੁਣੇ 
“ਧਨੁ ਜੋਬਨੁ ਅਰੁ ਫੁਲੜਾ ਨਾਠੀਅੜੇ ਦਿਨ ਚਾਰਿ। ? 
- ਸਿਰੀ ੧, ੨੪, ੧:੧ (23) 


ਪ੍ਰਾਹੁਣਿਆ 
“ਸਾਥ ਲਡੇ ਤਿਨ ਨਾਠੀਆ ਭੀੜ ਘਣੀ ਦਰੀਆਉ।” 


- ਮਾਰੂ ੧, ਅਸ ੧੦, ੩੨ (1015) 


ਗਡਾ, ਜਿਸ ਨਾਲ ਬੱਚਾ ਤੁਰਨਾ ਸਿਖਦਾ ਹੈ (ਮਹਾਨ ਕੋਸ਼); ਨਠ - ਠੂੰਗਾ ਨਸਣ ਲਈ 
ਧੱਕਾ, (ਦਰਪਣ, ਸ਼ਬਦਾਰਥ); ਨਠਣਾ (ਨਿਰਣੈ) 
“ਨਾਰਾਇਣਿ ਲਇਆ ਨਾਨੁੰਗੜਾ ਪੈਰ ਕਿਥੈ ਰਖੇ । ”” 

ਹੁ - ਗਉ ੪, ਵਾਰ ੨੮:੧ (315) 


ਦੌੜ ਗਏ, ਦੂਰ ਹੋਏ 
“ਦੁਖ ਨਾਠੇ ਸੁਖ ਆਇ ਸਮਾਏ। ”” 


- ਗਉਂ ੫, ੧੨੭, ੩੧ (191) 
ਨਹੀਂ ਤਾਂ 
“ਗੁਰ ਪਰਸਾਦਿ ਅਕਲਿ ਭਈ ਅਵਰੈ ਨਾਤਰੁ ਥਾ ਬੇਗਾਨਾ। ”” 





2439 


- ਗਉ ਕਬ, ੪੭, ੧":੨ (333) 


ਨਹਾਤਾ, ਇਸ਼ਨਾਨ ਕੀਤਾ 
“ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੂ ਗੁਮਾਨੁ । ? 
- ਸਿਰੀ ੧, ਅਸ ੧੨, ੪:੨ (61) 


ਨਾਤਿਆ =--- ਇਸ਼ਨਾਨ ਕਰਨ ਨਾਲ 
“ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ।” 
- ਸੂਹੀ ੩, ਵਾਰ ੧੨ਸ, ੧, ੨੨੨ (789) 


(1) ਪੋਤਰੇ 
“ਇਕੁ ਲਖੁ ਪੂਤ ਸਵਾ ਲਖੁ ਨਾਤੀ। ”” 
- ਆਸਾ ਕਬ, ੨੧, ੨੧ (481) 
(2) ਨਹਾਤੀ, ਇਸ਼ਨਾਨ ਕੀਤੀ 
“ਨਾਤੀ ਧੋਤੀ ਸੰਬਹੀ ਸੁਤੀ ਆਇ ਨਚਿੰਦੁ । ? 
- ਸਲੋ ਫਰ, ੩੩੦੧ (1379) 
ਇਸ਼ਨਾਨ ਕੀਤਾ 
“ਜਿਨ ਕਉ ਲਿਖਤੁ ਲਿਖੇ ਧੁਰਿ ਮਸਤਕਿ ਤੇ ਗੁਰ ਸੰਤੋਖ ਸਰਿ ਨਾਤੇ । ? 
- ਗਉਂ ੪, ੫੪, ੩:੧ (169) 
ਹੋਰ ਰੂਪ: 
ਨਾਂਤੈ - 
“ਜੇ ਅਗੈ ਤੀਰਥੁ ਹੋਇ ਤਾ ਮਲੁ ਲਹੈ ਛਪੜਿ ਨਾਂਤੈ ਸਗਵੀ ਮਲੁ ਲਾਏ । ” (ਨਹਾਉਣ 
ਨਾਲ, ਨਾਤਿਆਂ) 
- ਮਾਝ ੧, ਵਾਰ ਪਸ, ੪, ੨:੩ (140) 
(1) ਜੋਗੀਆਂ ਦੇ ਅੰਤ ਦੀ ਉਪਾਦੀ, ਵਡੇ ਜੋਗੀ 
“ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ। ” 
- ਜਪੁ ੧, ੩੫੯੭ (7) 
“ਭੈ ਵਿਚਿ ਸਿਧਿ ਬੁਧ ਸੁਰ ਨਾਥ। ? 
- ਆਸਾ ੧, ਵਾਰ ੪ਸ, ੧, ੧੯ (464) 
(2) ਸੁਆਮੀ, ਮਾਲਕ 
“ਨਾਨਕ ਪ੍ਰਭ ਸਰਣਾਗਤੀ ਸਰਬ ਘਟਾ ਕੇ ਨਾਥ। ” 
- ਸਿਰੀ ੫, ੮੫, ੪:੩ (48) 
ਹੋਰ ਰੂਪ: 


ਨਾਥੰ - 
“ਅੰਮ੍ਰਿਤ ਸਸੀਅ ਧੇਨ ਲਛਿਮੀ ਕਲਪਤਰ ਸਿਖਰਿ ਸੁਨਾਗਰ ਨਦੀ ਚੇ ਨਾਥੰ। ” 
- ਧਨਾ ਤ੍ਰਿਲੋ, ੧, ੪:੧ (695) 


“ਅਵਿਗਤੋ ਹਰਿ ਨਾਥੁ ਨਾਥਹ ਤਿਸੈ ਭਾਵੈ ਸੋ ਥੀਐ। ” 
- ਬਿਲਾ ੧, ਛੰਤ ੨, ੧:੩ (843) 





2440 


-- ਕਾਬੂ ਕਰਨ ਵਾਲਾ 
“ਅਲਖੁ ਨ ਲਖੀਐ ਅਗਮੁ ਅਜੋਨੀ ਤੂੰ ਨਾਥਾਂ ਨਾਥਣਹਾਰਾ। ” 
- ਮਲਾ ੧, ੩, ੪:੨ (1255) 


“ਆਨਦ ਮੂਲੂ ਨਾਥੁ ਸਿਰਿ ਨਾਥਾ ਸਤਿਗੁਰੁ ਮੇਲਿ ਮਿਲਾਈ। ”” 


- ਗੂਜ ੧, ਅਸ ੪, ੫:੨ (505) 


ਨੱਥੀ/ਬੰਨ੍ਹੀ/ ਕਾਬੂ ਕੀਤੀ ਹੋਏ 
“ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ। ” 
- ਜਪੁ ੧, ੨੯੪੨ (6) 


- ਗਉ ੧, ੧੨, ੪:੩ (154) 
“ਜਪਿ ਨਾਥੁ ਦਿਨੁ ਰੈਨਾਈ। ? (ਭਾਵ ਹਰੀ) 
- ਰਾਮ ੫, ੧੩, ੧":੧ (886) 
“ਜਿਸ ਨੋ ਹੋਆ ਨਾਥੁ ਕ੍ਰਿਪਾਲਾ। ? (ਪ੍ਰਭੂ) 
੍‌ - ਰਾਮ ੫, ੧੩, ੪:੧ (886) 
(2) ਜੋਗੀਆਂ ਦਾ ਗੁਰੂ/ਮਹੰਤ 
“ਜੋਗੀ ਜੰਗਮ ਭੇਖੁ ਨ ਕੋਈ ਨਾ ਕੋ ਨਾਥੁ ਕਹਾਇਦਾ। ”” 
- ਮਾਰੂ ੧, ਸੋਲਾ ੧੫, ੫:੩ (1035) 


“ਅਨਾਥ ਕੇ ਨਾਥੇ ਸਬ ਕੇ ਸਾਥੇ ਜਪਿ ਜੂਐ ਜਨਮੁ ਨ ਹਾਰੀਐ। ” 
- ਬਿਰੀ ੫. ਛੰਤ ੩, ੨:੫ (80) 


(1) ਵਾਜੇ, ਸੰਗੀਤ ਦੇ ਸਾਜ਼ 
“ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ । ? 
- ਜਪੁ ੧, ੨੭੪੨ (6) 
““ਤਹ ਹਰਿ ਜਸੁ ਗਾਵਹਿ ਨਾਦ ਕਵਿਤ। ” 
- ਧਨਾ ੫, ੨੩, ੩੨ (676) 
(2) ਸਿੰਗੀ, ਜੋਗੀਆਂ ਦਾ ਇਕ ਧੁਨੀ ਸਾਜ਼ 
“ਭਗਤਿ ਗਿਆਨੁ ਦਇਆ ਭੰਡਾਰਣਿ ਘਟਿ ਘਟਿ ਵਾਜਹਿ ਨਾਦ। ? 
- ਜਪੁ ੧, ੨੯੪੧ (6) 
“ਇਕਨਾ ਨਾਦ ਨ ਬੇਦ ਗੀਅ ਰਸੁ ਰਸ ਕਸ ਨ ਜਾਣੰਤਿ। ? (ਭਾਵ ਨ ਜੋਜੀ ਹਨ) 
- ਸਾਰ ੪, ਵਾਰ ੨੨ਸ, ੧, ੨:੪ (1246) 


ਹੋਰ ਰੂਪ: 
ਨਾਦੰ - 
“ਸਿੰਡੀ ਸਬਦੁ ਸਦਾ ਧੁਨਿ ਸੋਹੈ ਅਹਿਨਿਸਿ ਪੂਰੈ ਨਾਦੰ। ” 
- ਆਸਾ ੧, ੩੭, ੨੧੨ (360) 


(3) ਸੰਗੀਤ ਰਾਗ 





2441 


“ਤਿਥੇ ਨਾਦ ਬਿਨੋਦ ਕੋਡ ਅਨੰਦ । ”? 
- ਜਪੁ ੧, ੩੬੨ (7) 
“ਖਟ ਤੁਰਸੀ ਮੁਖਿ ਬੋਲਣਾ ਮਾਰਣ ਨਾਦ ਕੀਏ। ” (“ਨਾਮ ਕੀਰਤਨ? ਰੂਪੀ ਸੰਗੀਤ) 
- ਸਿਰੀ ੧, ੭, ੧੧੨ (16) 
(4) ਸ਼ਬਦ ਦੀ ਧੁਨੀ 
“ਜਾ ਕੀ ਦਿਸਟਿ ਨਾਦ ਲਿਵ ਲਾਗੈ । ” 
- ਸਿਰੀ ਕਬ, ੩, ੧੧੨ (92) 
(5) ਸ਼ਬਦ ਰੂਪ 
!“ਨਾਦ ਬਿੰਦ ਕੀ ਸੁਰਤਿ ਸਮਾਇ। ? 
- ਆਸਾ ੧, ੧੨, ੨੧੩ (352) 
“ਗੁਨ ਨਾਦ ਧੁਨਿ ਅਨੰਦ ਬੇਦ । (ਭਾਵ ਸ਼ਬਦ) 
- ਕਲਿ ੫. ੫, ੧":੧ (1322) 
ਹੋਰ ਰੂਪ: 
ਨਾਦੰ - 
““ਗੁਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ। ” (ਗੁਰੂ ਦਾ ਵਾਕ ਹੀ 
ਸ਼ਬਦੋ) 
- ਜਪੁ ੧, ੫:੭ (2) 
(6) ਆਵਜ਼ ਧੁਨੀ, ਘੰਟਾ ਹੇੜਾ 
“ਨਿਸਿ ਕੁਰੰਕ ਜੈਸੇ ਨਾਦ ਸੁਣਿ ਸੁਵਣੀ ਹੀਉ ਡਿਵੈ ਮਨ ਐਸੀ ਪ੍ਰੀਤਿ ਕੀਜੈ। ”” 
- ਆਸਾ ੫. ਛੰਤ ੪, ੪੧੧ (455) 
“ਨਾਦ ਭੂਮੇ ਜੈਸੇ ਮਿਰਗਾਏ । ? 
- ਗੋਂਡ ਨਾਮ, ੨, ੧:੧ (873) 
“ਬਚਨ ਨਾਦੁ ਮੇਰੇ ਸੂਵਨਹੁ ਪੂਰੇ ਦੇਹਾ ਪ੍ਰਿਅ ਅੰਕਿ ਸਮਾਨੀ। ” (ਧੁਨੀ, ਆਵਾਜ਼) 
- ਸਾਰ ੫, ੩੧, ੧":੨ (1210) 


ਹੋਰ ਰੂਪ: 
ਨਾੰਦ - 
“ਬਾਣ ਬੇਧੰਚ ਕੁਰੰਕ ਨਾਦੰ ਘਲਿ ਬੰਧਨ ਕੁਸਮ ਬਾਸਨਹ । ” 
- ਜੈਤ ੫, ਵਾਰ ੧੨ਸ, ੫, ੧੨ (708) 


(7) ਸੰਖ 
“ਤਿਨ ਘਰਿ ਬ੍ਰਹਮਣ ਪੂਰਹਿ ਨਾਦ। ”” 
- ਆਸਾ ੧, ਵਾਰ ੧੬ਸ, ੧, ੨੩ (471) 


ਨਾਦਸਤ ---- ਸੁਖਮਨਾ ਨਾੜੀ 
“ਚੰਦ ਸਤ ਭੇਦਿਆ ਨਾਦਸਤ ਪੂਰਿਆ ਸੂਰ ਸਤ ਖੋੜਸਾ ਦਤੁ ਕੀਆ। ” 
- ਮਾਰੂ ਜੈਦੇ, ੧, ੧:੧ (1106) 
(1) ਸ਼ਬਦ (ਰੂਪ) ਵਿਚ, ਭਾਵ ਵਾਹਿਗੁਰੂ ਵਿਚ 
“ਨਾਦਿ ਸਮਾਇਲੋ ਰੇ ਸਤਿਗੁਰ ਭੇਟਿਲੇ ਦੇਵਾ। ”” 
- ਸੋਰ ਨਾਮ, ੧, ੧":੧ (656) 
(2) ਸੰਗੀਤ ਵਿਚ 





2442 


“ਰਾਗਿ ਨਾਦਿ ਮਨੁ ਦੂਜੈ ਭਾਇ। ” 
- ਪ੍ਰਭਾ ੧, ਅਸ ੧, ੪੯੧ (1342) 


(1) ਨਾਦ (ਸੇਖ, ਸਿੰਗੀ ਆਦਿ) ਵਜਾਉਣ ਦੁਆਰਾ 
“ਕੌਓ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ 
ਰਾਜੇ। ” 
- ਆਸਾ ੪, ਛੰਤ ੧੮, ੪:੧ (450) 

(2) (ਸੰ.) ਸਿੰਗੀ ਵਜਾਉਣ ਵਾਲਾ (ਧੁਨੀ (ਸ਼ਬਦ) ਦਾ ਅਭਿਆਸੀ) ਭਾਵ ਜੋਗੀ 
“ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ। ”” 
(ਮਹਾਨਕੋਸ਼ ਇਸ ਦੇ ਅਰਥ “ਚੇਲਾ” ਕਰਦਾ ਹੈ) 

- ਸੋਰ ਕਬ, ੩, ੨੨ (654) 
“ਨਾਦੀ ਬੇਦੀ ਪੜ੍ਹਹਿ ਪੁਰਾਣ। ” 

- ਬਸੰ ੩, ੪, ੨੨ (1169) 


(1) (ਆਤਮ ਮੰਡਲ ਦਾ) ਸੰਗੀਤ, ਸ਼ਬਦ, ਧੁਨ 
“ਅਨਦਿਨੁ ਹਰਿ ਸਾਲਾਹਹਿ ਸਾਚਾ ਨਿਰਮਲ ਨਾਦੁ ਵਜਾਵਣਿਆ। ” 

- ਮਾਝ ੩, ਅਸ ੧੧, ੬:੩ (116) 
(2) ਸਿੰਗੀ ਤੋਂ ਧੁਨੀ/ਸੰਗੀਤ ਪੈਦਾ ਕਰਨਾ 
“ਨਿਰਮਲ ਬਾਣੀ ਨਾਦੁ ਵਜਾਵੈ । ” 

- ਆਸਾ ੧, ਅਸ ੧, ੪:੪ (411) 
(3) ਬੋਲਣ ਦੀ ਆਵਾਜ਼, ਧੁਨੀ 


“ਗਗਨ ਨਗਰਿ ਇਕ ਬੂੰਦ ਨ ਬਰਥੈ ਨਾਦੁ ਕਹਾ ਸੁ ਸਮਾਨਾ। ” 
- ਆਸਾ ਕਬ, ੧੮, ੧:੧ (480) 


(4) ਸੰਗੀਤ ਦਾ ਸਾਜ਼, ਧੁਨੀ ਸਾਜ਼ 
“ਆਪੇ ਸਿੰਡੀ ਨਾਦੁ ਹੈ ਪਿਆਰਾ ਧੁਨਿ ਆਪਿ ਵਜਾਏ ਆਧੈ। ”” 
- ਸੋਰ ੪, ੩, ੩੧੧ (605) 
(5) ਆਵਾਜ਼, ਧੁਨੀ, ਘੰਟਾ ਹੇੜਾ 
“ਜਿਉ ਕੁਰੰਕ ਨਿਸਿ ਨਾਦੁ ਬਾਲਹਾ ਤਿਉ ਮੇਰੈ ਮਨਿ ਰਾਮਈਆ। ”? 
- ਧਨਾ ਨਾਮ, ੩, ੧:੨ (693) 
(6) ਗਾਇਨ/ਧੁਨੀ (ਕਰਕੇ) 
“ਹਰਿ ਉਤਮੁ ਹਰਿ ਪੁਭੁ ਗਾਵਿਆ ਕਰਿ ਨਾਦੁ ਬਿਲਾਵਲੁ ਰਾਗੁ । ”” 
- ਬਿਲਾ ੪, ਵਾਰ ੧ਸ, ੪, ੧:੧ (849) 


““ਰਾਗੈ ਨਾਂਦੇ ਬਾਹਰਾ ਇਨੀ ਹੁਕਮੁ ਨ ਬੂਝਿਆ ਜਾਇ। ” 
- ਸਲੋ ੩, ੨੪:੩ (1423) 
“ਕੁਰੰਕ ਨਾਂਦੈ ਨੇਹੁ । ” (ਰਾਗ/ਸੰਗੀਤ ਨਾਲ) 

- ਬਿਲਾ ੫, ਅਸ ੨, ੯:੧ (838) 
ਗੁਰੂ ਨਾਨਕ (1469-1528), ਸਿੱਖਾਂ ਦੇ ਪਹਿਲੇ ਗੁਰੂ, ਗੁਰੂ ਬਾਣੀ ਵਿਚ ਵਰਤਿਆ 
ਗਿਆ ਸਿੱਖਾਂ ਦੇ ਗੁਰੂ ਸਾਹਿਬਾਨ ਦਾ ਕਾਵਿ-ਉਪਨਾਮ 
“ਹੈ ਭੀ ਸਚੁ ਨਾਨਕ ਹੋਸੀ ਭੀ ਸਚੁ । ? 





2443 


- ਜਪੁ ੧, ੧੨ (1) 


---- ਹੇ ਨਾਨਕ 
““ਸਾਧਸੰਗ ਸ੍ੇਹ ਸਤ੍ਰਿੰ ਸੁਖਯੰ ਬਸੰਤਿ ਨਾਨਕਹ। ”” 


- ਸਸ ੫, ੨੧੫ (1354) 


“ਹੁਕਮੁ ਹਾਸਲੂ ਕਰੀ ਬੈਠਾ ਨਾਨਕਾ ਸਭ ਵਾਉ। ” 
- ਸਿਰੀ ੧, ੧, ੪:੨ (14) 


2 


ਨਾਨਕ ਵਿਚ (ਅੰਦਰ) ਨੇ 
“ਜਨ ਨਾਨਕਿ ਬੁਹਮੁ ਪਛਾਣਿਆ ਹਰਿ ਕੀਰਤਿ ਕਰਮ ਕਮਾਉ। ” (ਨਾਨਕ ਨੇ) 
- ਸਿਰੀ ੪, ਵਣ ੧, ੨:੫ (82) 
“ਜਨ ਨਾਨਕਿ ਕਮਲੁ ਪਰਗਾਸਿਆ ਮਨਿ ਹਰਿ ਹਰਿ ਵੁਠੜਾ ਹੈ। ” (ਨਾਨਕ ਅੰਦਰ) 
- ਸਿਰੀ ੪, ਵਣ ੧, ੪:੫ (82) 


- ਜਪੁ ੧, ੧੮੯ (4) 


ਨਾਨਕ 
“ਅਉਗਣਿਆਰੇ ਕਉ ਗੁਣੁ ਨਾਨਕੈ ਸਚੁ ਮਿਲੈ ਵਡਾਈ। ”” 


- ਆਸਾ ੧, ਅਸ ੨੦, ੮੨ (421) 


“ਜਨ ਨਾਨਕੋ ਸਰਣਾਗਤੀ ਦੇਹੁ ਗੁਰਮਤੀ ਭਜੁ ਰਾਮ ਰਾਮ ਰਾਮ। ”? 
- ਕਾਨ ੪, ੯, ੨੨ (1297) 


(1) ਕਈ ਪ੍ਰਕਾਰ ਦੇ, ਕਈ ਕਿਸਮ ਦੇ, ਕਈ ਤਰ੍ਹਾਂ ਦੇ, ਵਭਿੰਨ 
“ਨਾਨਾ ਰੂਪ ਸਦਾ ਹਹਿ ਤੇਰੇ ਤੁਝ ਹੀ ਮਾਹਿ ਸਮਾਹੀ। ”” 

- ਗਉਂ ੩, ੩੫, ੨੨ (162) 
“ਨਾਨਾ ਕਰਤ ਨ ਛੂਟੀਐ ਵਿਣੁ ਗੁਣ ਜਮ ਪੁਰਿ ਜਾਹਿ। ” 

- ਰਾਮ ੧, ਓਅੰ ੩੭:੧ (934) 
(ਮਹਾਨ ਕੋਸ਼ ਇਥੇ “ਨਾਨਾ” ਦੇ ਅਰਥ ਨਹੀ ਨਹੀ ਕਰਦਾ ਹੈ) 
(2) ਨੰਨਾ, ਨਿੱਕਾ, ਛੋਟਾ ਭਾਵ ਨਿਮਾਣਾ 
“ਨਾਨਕ ਮੁਕਤਿ ਦੁਆਰਾ ਅਤਿ ਨੀਕਾ ਨਾਨਾ ਹੋਇ ਸੁ ਜਾਇ। ”” 

- ਗੂਜ ੩, ਵਾਰ ੪ਸ, ੩, ੨:੧ (509) 


“ਫੁਫੀ ਨਾਨੀ ਮਾਸੀਆ ਦੇਰ ਜੇਠਾਨੜੀਆਹ। ”” 

- ਮਾਰੂ ੧, ਅਸ ੧੦, ੨:੧ (1015) 
(2) ਛੋਟੀ, ਨਿੱਕੀ 
“ਨਾਨੀ ਸੀ ਬੂੰਦ ਪਵਨੁ ਪਤਿ ਖੋਵੈ ਜਨਮਿ ਮਰੈ ਖਿਨੁ ਤਾਂਈ। ” 

- ਮਲਾ ੧, ਅਸ ੨, ੪੨ (1274) 





2444 


“ਕਿਆ ਹਮ ਕਿਰਮ ਨਾਨ ਨਿਕ ਕੀਰੇ ਤੁਮ ਵਡ ਪੁਰਖ ਵਡਾਗੀ । ”” 
- ਧਨਾ ੪, ੨, ੩੧ (667) 


“ਹੁਕਮੇ ਨਾਨਾ ਵਡਾ ਥੀਵੈ । ” 
- ਰਾਮ ੫. ਵਾਰ ੧੧ਸ, ੫, ੨੬ (962) 


“ਹਮ ਨਾਨੇ ਨੀਚ ਤੁਮ ਬਡ ਸਾਹਿਬ ਕੁਦਰਤਿ ਕਉਣ ਬੀਚਾਰਾ। ”” 
- ਸਾਰ ੫, ਅਸ ੧, ੮:੧ (1235) 


- ਸਿਰੀ ੫, ੭੧, ੨:੪ (42) 


“ਸੁਲਹੀ ਕਾ ਹਾਥ ਕਹੀ ਨ ਪਹੁਚੈ ਸੁਲਹੀ ਹੋਇ ਮੂਆ ਨਾਪਾਕੁ । ” 
- ਬਿਲਾ ੫, ੧੦੪, ੧੨ (825) 


“ਜਨਮ ਜਨਮ ਕੇ ਕਿਲਵਿਖ ਉਤਰਹਿ ਹਰਿ ਸੰਤ ਧੂੜੀ ਨਿਤ ਨਾਪੈ ਰਾਮ। ” 


- ਸੂਹੀ ੫, ਛੰਤ ੫, ੨:੨ (780) 


€) 


ਧੁੰਨੀ, ਨਾਫ 
“ਨਾਭਿ ਕਮਲ ਮਹਿ ਬੇਦੀ ਰਚਿ ਲੇ ਬ੍ਰਹਮ ਗਿਆਨ ਉਚਾਰਾ। ” (ਭਾਵ ਹਿਰਦੇ ਰੂਪੀ 
ਕਮਲ) 

- ਆਸਾ ਕਬ, ੨੪, ੨੧ (482) 
“ਜਿਉ ਮ੍ਰਿਗ ਨਾਭਿ ਬਸੈ ਬਾਸੁ ਬਸਨਾ ਭੁਮਿ ਭੁਮਿਓ ਝਾਰ ਗਹੇ। ” 
- ਪ੍ਭਾ ੪, ਅਸ ੪, ੩੦੨ (1336) 


ਨਾਭਿਕਮਲ -- ਧੁੰਨੀ ਤੋਂ ਉਪਜਿਆ ਕਮਲ 
“ਨਾਭਿ ਕਮਲ ਤੇ ਬ੍ਰਹਮਾ ਉਪਜੇ ਬੇਦ ਪੜਹਿ ਮੁਖਿ ਕੰਠਿ ਸਵਾਰਿ। ” 
ਗੂਜ ੧, ੨, ੧:੧ (489) 


(1) (ਫਾ. ਨਾਮ); ਸੰ. =) ਨਾਉਂ, ਕਿਸੇ ਵਸਤੂ ਦਾ ਬੋਧ ਰਵਾਉਣ ਵਾਲਾ ਸ਼ਬਦ 
“ਤਿਨ ਕੇ ਨਾਮ ਅਨੇਕ ਅਨੰਤ। ”? 
- ਜਪੁ ੧, ੩੪੫ (7) 

“ਨਾਮ ਧਾਰੀਕ ਝੂਠੇ ਸਭਿ ਸਾਕ। ”” (ਨਾਂ-ਮਾਤਰ) 

- ਗਉ ੫, ੧੧੨, ੧:੨ (188) 
“ਹਰਿ ਹਰਿ ਨਾਮ ਰਸਨ ਆਰਾਧੇ। ? 

- ਗਉ ੫, ੧੧੧", ੨:੩ (202) 
“ਸੁਖਮਨੀ ਸਹਜ ਗੋਬਿੰਦ ਗੁਨ ਨਾਮ। ” (ਗੋਵਿੰਦ ਦਾ ਸੁਭਾਵਕ ਗੁਣ ਤੇ ਨਾਮ ਹੈ) 





2445 


- ਗਉਂ ੫. ਸੁਖ ੨੪, ੫:੩ (295) 


“ਸੁੰਨ ਸਮਾਧਿ ਮਹਾ ਪਰਮਾਰਥੁ ਤੀਨਿ ਭਵਣ ਪਤਿ ਨਾਮੰ। ” 
- ਸੋਰ ੧, ਅਸ ੧, ੫:੧ (634) 
(2) ਪ੍ਰਭੂ ਬੋਧਕ ਸ਼ਬਦ, ਪ੍ਰਭੂ, ਕਰਤਾਰ 
“ਸਾਚੇ ਨਾਮ ਕੀ ਲਾਗੈ ਭੁਖ। ? 
੍‌ - ਆਸਾ ੧, ਸੋਦ ੩, ੧:੩ (9) 
“ਮਿਲੂ ਸਾਧਸੰਗਤਿ ਭਜੁ ਕੇਵਲ ਨਾਮ । ”” 
- ਆਸਾ ੫. ਸੋਪੁ ੪, ੧:੪ (12) 
“ਦਰਸਨ ਨਾਮ ਕਉ ਮਨੁ ਆਛੈ। ” (ਪ੍ਰਭੂ) 
ਨ - ਦੇਵ ੫, ੨੮, ੧":੧ (533) 
(3) ਪ੍ਰਭੂ ਦਾ ਨਾਮ, ਹਰੀ ਨਾਮ 
“ਨਿਹਫਲ ਮਾਨੁਖੁ ਜੈ ਨਹੀ ਨਾਮ। ”? 
- ਗਉਂ ੫, ੧੨੪, ੩:੨ (190) 
“ਸਤਿਗੁਰ ਤੇ ਪਾਇਆ ਨਾਮ ਨੀਸਾਨੁ। ” (ਹਰੀ ਨਾਮ ਦਾ ਨੀਸਾਨ) 
- ਗਉ ੫, ੧੩੮, ੨:੨ (193) 
“ਕਬੀਰ ਨਿਰਗੁਣ ਨਾਮ ਨ ਰੋਸੁ। ” (ਤਿੰਨਾਂ ਗੁਣਾਂ ਤੋ ਉਪਰ ਪ੍ਰਭੂ ਨਾਮ ਤੋ 


- ਗਉ ਕਬ, ੯, ੪:੧ (325) 


“ਰਸਨਾ ਉਚਰੰਤਿ ਨਾਮੰ ਸੁਵਣੰ ਸੁਨੰਤਿ ਸਬਦ ਅੰਮ੍ਰਿਤਹ। (ਹਰਿ ਨਾਮ) 
- ਜੈਤ ੫, ਵਾਰ ੧੪ਸ, ੫, ੧:੧ (709) 
ਨਾਂਮ - 
“ਥਾਨ ਬਿਹੁਨ ਬਿਸ੍ਰਾਮ ਨਾਂਮ ਨਾਨਕ ਕ੍ਰਿਪਾਲ ਹਰਿ ਹਰਿ ਗੁਰਹ। ” 
੍‌੍ - ਸਸ ੫, ੩੭:੩ (1357) 
ਨਾਂਉ/ਨਾਮ 
“ਤਤਹ ਕੁਟੰਬ ਮੋਹ ਮਿਥ੍ਾ ਸਿਮਰੰਤਿ ਨਾਨਕ ਰਾਮ ਰਾਮ ਨਾਮਹ। ”” 
- ਸਸ ੫, ੩੦੨ (1356) 


ਹੋਰ ਰੂਪ: 


ਨਾਮਹਿ - 
“ਆਵਤ ਸੋ ਜਨੁ ਨਾਮਹਿ ਰਾਤਾ। ” (ਨਾਮ ਵਿਚ) 


- ਗਉ ੫. ਬਾਅ ੧੩:੫ (352) 
“ਾਗਨ ਤੇ ਜਿਹ ਤੁਮ ਰਖਹੁ ਸੁ ਨਾਨਕ ਨਾਮਹਿ ਰੰਗ। ” (ਨਾਮ ਦੀ) 
- ਗਉ ੫, ਬਾਅ ੪੧ਸ:੨ (258) 


ਨਾਮਹੀਣ ---- ਨਾਮ ਤੋ” ਵਿਹੂਣਾ, ਨਾਮ ਤੋ ਸਖਣਾ, ਨਾਮ ਬਿਨਾਂ 





2446 


“ਨਾਮਹੀਣ ਗਏ ਮੂੜ ਨੰਗਾ। ”” 


- ਆਸਾ ੪, ੫੮, ੩੧ (367) 


ਨਾਮ ਤੋ ਵਿਹੂਣਾ ਰਿਹਾ, ਨਾਮ ਬਿਨਾਂ 
“ਨਾਮਹੀਨ ਕਾਲਖ ਮੁਖਿ ਮਾਇਆ। ” 
- ਆਸਾ ੪, ੫੬, ੩੧ (366) 


ਨਾਮ ਨੂੰ, ਨਾਮ ਤੋਂ 
“ਨਾਮਹੁ ਭੂਲੈ ਜਮ ਕਾ ਦੁਖੁ ਸਹਨਾ। ”” 
ਮਰ - ਗਉ ੧, ਅਸ ੧੪, ੩੨ (227) 
ਨਾਮ ਦਾ ਤਪ 
“ਅਸਥਾਨੁ ਹਰਿ ਨਿਹਕੇਵਲੰ ਸਤਿ ਮਤੀ ਨਾਮਤਪੰ। ” 

- ਗੂਜ ੧, ਅਸ ੫, ੪:੨ (505) 
ਮਹਾਂਰਾਸ਼ਟਰ ਦੇ ਇਕ ਉਘੇ ਛੀਬੇ ਭਗਤ (1270-1350) ਨਰਸੀ ਵਾਮਨੀ ਜਿਲਾ 
ਸਤਾਰਾਂ ਵਿਚ ਜਨਮੇ। ਆਪ ਦੀ ਬਾਣੀ (61 ਸ਼ਬਦ) ਵੱਖ ਵੱਖ 18 ਰਾਗਾਂ ਵਿਚ ਸ੍ਰੀ 
ਗੁਰੂ ਗੁੰਥ ਸਾਹਿਬ ਵਿਚ ਦਰਜ ਹਨ) 

“ਅਹੰਕਾਰੀਆ ਨਿੰਦਕਾ ਪਿਠਿ ਦੇਇ ਨਾਮਦੇਉ ਮੁਖਿ ਲਾਇਆ। ”? 
- ਆਸਾ ੪, ਛੰਤ ੨੦, ੪:੩ (451) 
“ਕਹਤ ਨਾਮਦੇਉ ਹਰਿ ਕੀ ਰਚਨਾ ਦੇਖਹੁ ਰਿਦੈ ਬੀਚਾਰੀ। ”” 

- ਆਸਾ ਨਾਮ, ੧, ੪2੧ (485) 
ਭਗਤ ਨਾਮਦੇਵ ਜੀ 
“ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ ਲੋਕੁ ਛੀਪਾ ਕਹੈ ਬੁਲਾਇ। ” 

- ਸੂਹੀ ੪, ੮, ੩੨ (733) 
ਭਗਤ ਨਾਮ ਦੇਵ ਜੀ 
“ਨਾਮਦੇਇ ਸਿਮਰਨੁ ਕਰਿ ਜਾਨਾਂ। ” 

- ਬਿਲਾ ਨਾਮ, ੧, ੨:੧ (858) 
ਮਹਾਂਰਾਸ਼ਟਰ ਦੇ ਇਕ ਭਗਤ 
“ਨਾਮਦੇਵ ਕਬੀਰੁ ਤਿਲੋਚਨੁ ਸਧਨਾ ਸੈਨੁ ਤਰੈ। ” 

- ਮਾਰੂ ਰਵਿ, ੧, ੨:੧ (1106) 


ਪ੍ਰਭੂ ਨਾਮ ਰੂਪੀ ਦੌਲਤ 
“ਨਾਮਧਨ ਬਿਨੁ ਹੋਰ ਸਭ ਬਿਖੁ ਜਾਣੁ । ? 


- ਧਨਾ ੩, ੨, ੧:੩ (664) 
ਹੋਰ ਰੂਪ: 
ਨਾਮਧਨੂ - 
“ਏਕੋ ਨਿਹਚਲ ਨਾਮਧਨੁ ਹੋਰੁ ਧਨੁ ਆਵੈ ਜਾਇ। ”” 
- ਗੁੂਜ ੩, ਵਾਰ ੭ਸ, ੩, ੨:੧ (511) 





2447 


“ਨਾਮਨ ਮਹਿ ਤੇਰੋ ਪ੍ਰਭ ਨਾਮਾ ਗਿਆਨਨ ਮਹਿ ਗਿਆਨੀ। ”” 
- ਗੂਜ ੫, ੧, ੬:੧ (507) 


“ਬਿਆਸ ਮਹਿ ਲੇਖੀਐ ਸਨਕ ਮਹਿ ਪੇਖੀਐ ਨਾਮ ਕੀ ਨਾਮਨਾ ਸਪਤ ਦੀਪਾ। ” 
- ਮਲਾ ਰਵਿ, ੨, ੧੨ (1293) 
ਨਾਮਰਸ ---- ਨਾਮ ਪ੍ਰਭੂ ਵਿਚ ਲਿਵਲੀਣ ਹੋਣ ਤੋ ਬਾਅਦ ਪ੍ਰਾਪਤ ਹੋਇਆ ਰਸ/ਅਨੰਦ 
“ਸੁੰਨ ਸਮਾਧਿ ਨਾਮ ਰਸ ਮਾਤੇ। 
- ਗਉ ੫. ਸੁਖ ੨, ੭:੬ (265) 
ਹੋਰ ਰੂਪ: 
ਨਾਮਰਸਿ - 
“ਪਗ ਧੂਰਿ ਬਾਂਛਉ ਸਦਾ ਜਾਚਉ ਨਾਮਰਸਿ ਬੈਰਾਗਨੀ। ” (ਨਾਮ ਦੇ ਸੁਆਦ ਵਿਚ) 
- ਬਿਹਾ ੫, ਛੰਤ ੪, ੧:੩ (544) 


- ਮਾਝ ੫, ੨੨, ੨੨ (101) 


“ਮਿਲਿ ਸਾਧਸੰਗੇ ਨਾਮਰੰਗੇ ਮਨਿ ਲੋੜੀਦਾ ਪਾਇਆ। ” 
- ਆਸਾ ੫. ਛੰਤ ੯, ੪:੪ (459) 
ਨਾਮਰਜਾਦੁ -- ਬੇ-ਮਰਯਾਦਾ ਭਾਵ ਨੰਗਾ ਹੀ 
“ਨਾਮਰਜਾਦੁ ਆਇਆ ਕਲਿ ਭੀਤਰਿ ਨਾਂਗੋ ਬੰਧਿ ਚਲਾਇਆ। ”? 
- ਵਡ ੧, ਅਲਾ ੫, ੩੬ (582) 
ਨਾਮਰਾਤੇ ---- ਨਾਮ ਵਿਚ ਰਤੇ (ਰੰਗੇ) ਹੋਏ 
“ਨਾਮਰਾਤੇ ਜੀਅ ਦਾਤੇ ਨਿਤ ਦੇਹਿ ਚੜਹਿ ਸਵਾਇਆ। ” 
- ਬਿਹਾ ੫, ਛੰਤ ੩, ੨:੪ (543) 


“ਨਾਮਾ ਛੀਬਾ ਕਬੀਰੁ ਜੋਲਾਹਾ ਪੂਰੇ ਗੁਰ ਤੇ ਗਤਿ ਪਾਈ। ” 
- ਸਿਰੀ ੩, ੨੨, ੩੯੧ (67) 


(2) ਨਾਮ, ਨਾਂ 
“ਤਿਸਹਿ ਪਰਾਪਤਿ ਹਰਿ ਹਰਿ ਨਾਮਾ ਜਿਸੁ ਮਸਤਕਿ ਭਾਗੀਠਾ ਜੀਉ। ” 

- ਮਾਝ ੫, ੨੨, ੩੪੩ (101) 
“ਕਿੰਤੇ ਨਾਮਾ ਅੰਤੁ ਨ ਜਾਣਿਆ ਤੁਮ ਸਰਿ ਨਾਹੀ ਅਵਰੁ ਹਰੇ । ” 

- ਰਾਮ ੧, ੩, ੩੧ (877) 

(3) ਪਰ੍ਭੂ ਦਾ ਨਾਮ 
“ਜਾ ਕੈ ਹਿਰਦੈ ਦੀਓ ਗੁਰਿ ਨਾਮਾ। ? 

- ਗਉਂ ੫, ੧੦੩, ੪:੧ (186) 
(4) ਵਡਿਆਈ, ਨਾਮਵਰੀ, ਸ਼ੋਭਾ 





2448 


“ਕਵਨ ਥਾਨ ਧੀਰਿਓ ਹੈ ਨਾਮਾ ਕਵਨ ਬਸਤੁ ਅਹੰਕਾਰਾ। ”” 
= ਮਾਰੂ ਖੋ, ਉ, ੧੨੧ (999) 


(1) ਪ੍ਰਭੂ ਦੇ ਨਾਮ ਦੇ, ਪ੍ਰਭੂ ਦੇ ਨਾਮ ਦੁਆਰਾ, ਪ੍ਰਭੂ ਦੇ ਨਾਮ ਵਿਚ, ਪ੍ਰਭੂ ਦੇ ਨਾਮ 
ਦੀਆਂ 
“ਨਾਨਕ ਨਾਮਿ ਵਿਸਾਰਿਐ ਦਰਿ ਗਇਆ ਕਿਆ ਹੋਇ। ” 
- ਸਿਰੀ ੧, ੮, ੪:੩ (17) 
“ਨਾਨਕ ਤਰੀਐ ਸਚਿ ਨਾਮਿ ਸਿਰਿ ਸਾਹਾ ਪਾਤਿਸਾਹੁ । ”” 
- ਸਿਰੀ ੧, ਅਸ ੧੬, ੮:੧ (64) 
“ਜਿਸ ਨਉ ਆਪਿ ਦਇਆਲੁ ਹੋਇ ਸੋ ਗੁਰਮੁਖਿ ਨਾਮਿ ਸਮਾਇ। ” 
- ਸਿਰੀ ੩, ੩੬, ੨:੪ (27) 
“ਨਾਨਕ ਨਾਮਿ ਵਡਾਈਆ ਕਰਮਿ ਪਰਾਪਤਿ ਹੋਇ। ”! (ਨਾਮ ਦੀਆਂ) 
- ਸਿਰੀ ੩, ਅਸ ੨੦, ੮:੩ (66) 
(2) ਨਾਂ/ਨਾਮ ਦੁਆਰਾ, ਨਾਂ ਨਾਲ, ਨਾਮ ਵਿਚ 
“ਮਨੁ ਮਾਣਕੁ ਨਿਰਮੋਲੁ ਹੈ ਰਾਮ ਨਾਮਿ ਪਤਿ ਪਾਇ। ” 
- ਸਿਰੀ ੧, ੨੨, ੨੯੧ (22) 
“ਗੁਰਮੁਖਿ ਜਪ ਤਪ ਸੰਜਮੀ ਹਰਿ ਕੈ ਨਾਮਿ ਪਿਆਰੁ। ? 
- ਸਿਰੀ ੩, ੪੦, ੪:੧ (29) 
“ਨਾਮਿ ਰਤਾ ਸੋਈ ਨਿਰਬਾਣੁ। ” (ਨਾਮ ਵਿਚ) 
- ਆਸਾਂ ੫, ੫੭, ੩੨ (385) 


ਪਵਿੱਤਰ ਸ਼ਬਦ (ਸ਼ਬਦਾਰਥ) ਪ੍ਰਭੂ ਦਾ ਨਾਮ 
“ਐਸਾ ਨਾਮੁ ਨਿਰੰਜਨੁ ਹੋਇ। ”? 
- ਜਪੁ ੧, ੧੨੧੫ (3) 

“ਨਾਨਕ ਨਾਮੁ ਨਾਮੁ ਜਪੁ ਜਪਿਆ ਅੰਤਰਿ ਬਾਹਰਿ ਰੰਗਿ। ? 

- ਗਉ ੫. ਬਾਅ ੩੬ਸ:੧ (257) 
(ਮਹਾਨਕੋਸ਼ ਪਹਿਲੇ “ਨਾਮੁ” ਦੇ ਅਰਥ “ਪ੍ਰਸਿਧ” ਕਰਦੇ ਹਨ, ਦਰਪਣ - ਪ੍ਰਭੂ ਦਾ 
ਨਾਮ ਹੀ ਨਾਮ ਜਪਿਆ” ਅਰਥ ਕਰਦਾ ਹੈ) 
ਹੋਰ ਰੂਪ: 


੫ 


“ਨਾਮੋ ਹੀ ਇਸ ਮਨ ਕਾ ਅਧਾਰੁ। ” (ਪ੍ਰਭੂ ਦਾ ਨਾਮ) 


- ਗੋਂਡ ੫, ੪, ੧:੨ (863) 
(2) ਪ੍ਰਭੂ, ਹਰੀ 
“ਅੰਧੈ ਨਾਮੁ ਵਿਸਾਰਿਆ ਨਾ ਤਿਸੁ ਏਹ ਨ ਓਹੁ । ” 
- ਸਿਰੀ ੧, ੩, ੧੯੨ (15) 
“ਗੁਰਮੁਖਿ ਨਾਮੁ ਸਲਾਹੀਐ ਹਉਮੈ ਨਿਵਰੀ ਭਾਹਿ। ”? 
- ਸਿਰੀ ੧, ੧੭, ੧੨ (20) 
(3) ਨਾਂ 
“ਦੁਖੁ ਸੰਤਾਪੁ ਨ ਲਗਈ ਜਿਸੁ ਹਰਿ ਕਾ ਨਾਮੁ ਅਧਾਰੁ। ? 
੍‌੍ - ਸਿਰੀ ੫, ੭੬, ੩:੨ (44) 





2449 


ਨਾਮੁਹਰਿ ---- ਹਰਿ-ਨਾਮ, ਪ੍ਰਭੂ ਦਾ ਨਾਮ 
“ਜਿਤੁ ਘਰਿ ਨਾਮੁਹਰਿ ਸਦਾ ਧਿਆਈਐ ਸੋਹਿਲੜਾ ਜੁਗ ਚਾਰੇ। ”” 
- ਆਸਾ ੩, ਛੰਤ ੬, ੪੫ (440) 


ਨਾਮੁ ਧਨ --- ਪ੍ਰਭੂ ਨਾਮ ਰੂਪੀ ਦੌਲਤ 
“ਤੋਟਿ ਨ ਆਵੈ ਮੂਲਿ ਸੰਚਿਆ ਨਾਮੁਧਨ। ” 


- ਜੈਤ ੫, ਵਾਰ ੧੭੩ (709) 


ਨਾਮੁ ਭਗਤਿ -- ਨਾਂਮ ਦੀ ਭਗਤੀ 
“ਥਿਰੁ ਨਾਮੁ ਭਗਤਿ ਦਿੜੰ ਮਤੀ ਗੁਰਵਾਕਿ ਸਬਦ ਰਤੰ। ” 
-ਗੂਜ ੧, ਅਸ ੫, ੩੨ (505) 


(1) ਨਾਮ ਦੁਆਰਾ ਹੀ, ਨਾਮ ਕਰਕੇ, ਨਾਮ ਸਦਕੇ ਹੀ 
“ਨਾਉ ਧਿਆਈਐ ਨਾਉ ਮੰਗੀਐ ਨਾਮੇ ਸਹਜਿ ਸਮਾਇ। ”? 

- ਸਿਰੀ ੩, ੩੪, ੧:੪ (26) 
ਹੋਰ ਰੂਪ: 
ਨਾਮੈ - 
“ਨਾਮੈ ਹੀ ਤੇ ਸੁਖੁ ਪਾਈਐ ਸਚੈ ਸਬਦਿ ਸੁਹਾਇ। ” 

- ਸਿਰੀ ੩, ੫੪, ੧:੪ (34) 
(2) ਨਾਮ ਵਿਚ 
“ਅਨਦਿਨੁ ਨਾਮੇ ਰਤਿਆ ਸਚੇ ਸਚੀ ਸੋਇ। ”” 

- ਸਿਰੀ ੩, ੫੫, ੧:੨ (35) 
(3) ਭਗਤ ਨਾਮ ਦੇਵ ਦੇ 
“ਜਪਹੀਨ ਤਪ ਹੀਨ ਕੁਲ ਹੀਨ ਕ੍ਰਮਹੀਨ ਨਾਮੇ ਕੇ ਸੁਆਮੀ ਤੇਊ ਤਰੇ । ” 

- ਗਉ ਨਾਮ, ੧, ੨੨ (345) 


(1) ਨਾਮ ਦਵਾਰੇ, ਵੇਖੋ “ਨਾਮੇ” (1) 
“ਤਿਤੁ ਘਟਿ ਨਾਮੈ ਨਾਮਿ ਨਿਵਾਸੁ। ?” (ਨਾਮ ਦੁਆਰਾ ਨਾਮ ਵਿਚ ਨਿਵਾਜਿਆ) 
- ਮਲਾ ੩, ਅਸ ੩, ੫:੪ (1277) 
(2) ਨਾਮ ਤੋ 
“ਨਾਮੁ ਮਿਲੈ ਮਨੁ ਤ੍ਰਿਪਤੀਐ ਬਿਨੁ ਨਾਮੈ ਧ੍ਰਿਗ ਜੀਵਾਸੁ। ? 
- ਸਿਰੀ ੪, ੬੬, ੧:੧ (40) 
(3) ਨਾਮ ਦੀ 
“ਨਾਮੈ ਸੁਰਤਿ ਸੁਨੀ ਮਨਿ ਭਾਈ। ”” 
- ਆਸਾ ੪, ੫੮, ੨੧ (367) 
(4) ਨਾਮੀ, ਨਾਮ ਜਪਨ ਵਾਲਾ 
“ਨਾਮੈ ਕੀ ਸਭ ਸੇਵਾ ਕਰੈ ਗੁਰਮੁਖਿ ਨਾਮੁ ਬੁਝਾਈ। ” 
- ਆਸਾ ੩, ਅਸ ੨੯, ੭੧ (426) 
(5) ਭਗਤ ਨਾਮਦੇਵ ਨੇ 
“ਜਨ ਨਾਸੈ ਤਤੁ ਪਛਾਣਿਆ। ” 
- ਸੋਰ ਨਾਮ, ੩, ੩੪ (657) 





2450 


(6) ਨਾਮ ਵਿਚ 
“ਹਰਿ ਰਾਮ ਨਾਮੈ ਰਹਉ ਲਾਗੋ ਜਨ ਨਾਨਕ ਨਾਮਿ ਸਮਾਇਓ। ” 
- ਮਾਲੀ ੪, ੩, ੪:੨ (985) 


(1) ਨਾਮ ਤੋ ਹੀ, ਕੇਵਲ ਨਾਮ ਤੋ ਹੀ 
“ਓਨਾ ਅੰਦਰਿ ਨਾਮੁ ਨਿਧਾਨੁ ਹੈ ਨਾਮੋ ਪਰਗਟੁ ਹੋਇ। ” 
- ਸਿਰੀ ੧, ੮, ੩੨ (17) 
(2) ਨਾਮ ਹੀ, ਕੇਵਲ ਨਾਮ 
“ਨਾਮੁ ਜਪੇ ਨਾਮੋ ਆਰਾਧੇ ਨਾਮੇ ਸੁਖਿ ਸਮਾਵੈ। ? 
- ਮਾਝ ੧, ਵਾਰ ੪ਸ, ੧, ੨੬ (139) 
(3) ਨਾਮ ਦੁਆਰਾ ਹੀ 
“ਨਾਮੁ ਜਪੀ ਨਾਮੋ ਸੁਖ ਸਾਰੁ। ? 
- ਆਸਾ ੪, ੫੬, ੧੨ (366) 
(1) ਇਕ ਰਿਖੀ ਜੋ ਚੁਕ ਚੁਕਾ ਕੇ ਲੜਾਈ ਝਗੜੇ ਕਰਨ ਦਾ ਪ੍ਰਤੀਕ ਹੈ 
“ਨਾਰਦ ਮੁਨਿ ਜਨ ਸੁਕ ਬਿਆਸ ਜਸੁ ਗਾਵਤ ਗੋਬਿੰਦ । ”” 
- ਗਉ ੫. ਥਿਤੀ ੬:੩ (298) 
(2) ਚੰਚਲਤਾ ਦਾ ਪ੍ਰਤੀਕ 
“ਪਾਂਚ ਨਾਰਦ ਕੈ ਸੰਗਿ ਬਿਧਵਾਰਿ। ” (ਨਾਰਦ ਵਾਂਗ ਚੰਚਲ ਪੰਜ ਇੰਦਰੀਆਂ) 
- ਗੋਂਡ ਕਬ, ੮, ੫:੨ (872) 
ਨਾਰਦ ਮੁਨਿ -- ਰਿਸ਼ੀ ਨਾਰਦ 
“ਸਨਕ ਸਨੰਦਨ ਨਾਰਦ ਮੁਨਿ ਸੇਵਹਿ ਅਨਦਿਨੁ ਜਪਤ ਰਹਹਿ ਬਨਵਾਰੀ । ”” 
- ਗੂਜ ੪੩, ਅਸ ੧, ੨੧ (507) 
ਨਾਰਦਾਦਿ --- ਨਾਰਦ ਆਦਿ ਰਿਸ਼ੀ 
“ਸਿਮਰਹਿ ਨਖੁਤ੍ ਅਵਰ ਧੂ ਮੰਡਲ ਨਾਰਦਾਦਿ ਪ੍ਰਹਲਾਦਿ ਵਰਾ। ” 
- ਸਵ ੩, ੨੧੨ (1393) 


“ਨਾਰਦਿ ਕਹਿਆ ਸਿ ਪੂਜ ਕਰਾਂਹੀ। ” 


- ਬਿਹਾ ੪, ਵਾਰ ੨੦ਸ, ੧, ੨੨ (556) 


(1) ਨਾਰਦ ਦੇ ਪ੍ਰਕਾਰ ਦੀ ਭਾਵ ਪ੍ਰੇਮ ਵਾਲੀ 
“ਭਗਤਿ ਨਾਰਦੀ ਰਿਦੈ ਨ ਆਈ ਕਾਛਿ ਕੂਛਿ ਤਨੁ ਦੀਨਾ। ” 
- ਸੋਰ ਕਬ, ੩, ੩੧ (654) 
(2) ਨਾਰਦ ਵਾਲਾ ਕੰਮ 
“ਨਾਰਦੀ ਨਰਹਰ ਜਾਣਿ ਹਦੂਰੇ। ” 
- ਰਾਮ ੫, ੮, ੩:੧ (885) 


ਇਕ ਰਿਸ਼ੀ 
“ਨਾਰਦੁ ਨਾਚੈ ਕਲਿ ਕਾ ਭਾਉ। ” (ਭਾਵ ਨਾਰਦ ਵਰਗੀ ਚੰਚਲ, ਚਲਾਇਮਾਨ ਤੇ 
ਫਸਾਦੀ ਮਨ) 





2451 


- ਆਸਾ ੧, ੪, ੧੨ (349) 
“ਨਾ ਸਾਬੂਰੁ ਹੋਂਵੈ ਫਿਰਿ ਮੰਗੇ ਨਾਰਦੁ ਕਰੇ ਖੁਆਰੀ। ” (ਚੰਚਲ ਮਨ) 
- ਬਸੰ ੧, ਅਸ ੮, ੩:੧ (1191) 


ਰਿਸ਼ੀ ਨਾਰਦ ਨੂੰ 
““ਪੂਛਹੁ ਬ੍ਹਮੇ ਨਾਰਦੇ ਬੇਦ ਬਿਆਸੈ ਕੋਇ। ” 


- ਸਿਰੀ ੧, ਅਸ ੧੦, ੧":੨ (59) 


(1) ਸਭ ਨਰਾਂ ਵਿਚ ਨਿਵਾਸ ਕਰਤਾ, ਪਾਰਬੁਹਮ, ਕਰਤਾਰ, ਵਿਆਪਕ ਹਰਿ 
“ਨਰ ਨਾਰਾਇਣ ਅੰਤਰ ਜਾਮਿ। ”? 
- ਗਉਂ ੧, ੮, ੩:੩ (153) 

“ਚਿਤਿ ਚਿਤਵਹੁ ਨਾਰਾਇਣ ਏਕ । ” 

- ਗਉ ੫. ਸੁਖ ੨੪, ੨:੫ (295) 
(2) ਕਨੌਜ ਦੇ ਇਕ ਬ੍ਰਾਹਮਣ ਅਜਾਮਲ ਦਾ ਛੋਟਾ ਪੁੱਤਰ ਜਿਸ ਨੂੰ ਬੁਲਾਉ'ਦਿਆਂ 
ਉਸ ਦਾ ਉਧਾਰ ਹੋਇਆ 
“ਅਜਾਮਲ ਪ੍ਰੀਤਿ ਪੁਤੁ ਪੁਤਿ ਕੀਨੀ ਕਰਿ ਨਾਰਾਇਣ ਬੋਲਾਰੇ। ” 


- ਨਟ ੪, ਅਸ ੩. ੨੧ (981) 


ਵਿਆਪਕ, ਵਿਆਪਕ ਹਰਿ 
“ਗੁਰ ਗੋਬਿੰਦ ਗੋਪਾਲ ਗੁਰ ਗੁਰ ਪੁਰਨ ਨਾਰਾਇਣਹ। ” 
੍‌੍ - ਜੈਤ ੫, ਵਾਰ ੧੯ਸ, ੫, ੧:੧ (710) 
“ਜਾਚੰਤਿ ਨਾਨਕ ਕ੍ਰਿਪਾਲ ਕ੍ਰਿਪਾਲ ਪ੍ਰਸਾਦ ਨਹ ਬਿਸਰੰਤਿ ਨਹ ਬਿਸਰੰਤਿ 
ਨਾਰਾਇਣਹ । ” 
- ਸਸ ੫. ੨੧੬ (1356) 


ਪ੍ਰਭੂ; 
“ਜੇ ਕੋ ਮੂੰ ਉਪਦੇਸੁ ਕਰਤੁ ਹੈ ਤਾ ਵਣਿ ਤ੍ਰਿਣਿ ਰਤੜਾ ਨਾਰਾਇਣਾ। ”” 
- ਸਿਰੀ ਤ੍ਰਿਲੋ, ੨, ੫:੧ (92) 


ਵਲੋ 


ਪੰ 
ਮਗਰ ਗਲ ਅਲ ਗਲ ਜਸ ਪਡਾਕਾ 


- ਗਉ ੪, ਵਾਰ ੨੮:੧ (315) 


(1) ਪ੍ਰਭੂ, ਸਰਬ ਵਿਆਪਕ ਹਰਿ 
“ਥਿਰੁ ਨਾਰਾਇਣੁ ਕਰੇ ਸੁ ਹੋਇ। ” 
- ਗਉ ੧, ੭, ੩:੪ (153) 

(2) ਦਵਾ ਸਾਜ਼, ਦੁਆਈਆਂ ਬਣਾਉਣ ਵਾਲਾ 
“ਆਪੇ ਵੈਦੁ ਆਪਿ ਨਾਰਾਇਣੁ। ?” 

- ਰਾਮ ੫. ਵਾਰ ੧੧ਸ ੫. ੧:੧ (962) 
(“ਸ਼ਬਦਾਰਥ ਤੇ ਦਰਪਣ” ਇਥੇ ਵੀ “ਨਾਰਾਇਣੁ ” ਦੇ ਅਰਥ ਪਰਮਾਤਮਾ ਹੀ ਕਰਦੇ 
ਹਨ) 


ਪ੍ਰਭੂ, ਹਰਿ 





2452 


“ਪਾਰਬ੍ਰਹਮੁ ਪਰਮੇਸਰੁ ਸੁਆਮੀ ਦੂਖ ਨਿਵਾਰਣੁ ਨਾਰਾਇਣੇ। ”” 
- ਕਲਿ ੪, ੭, ੧":੧ (1321) 


ਹੋਰ ਰੂਪ: 
ਨਾਰਾਇਣੈ - 
“ਰੰਗ ਸਭੇ ਨਾਰਾਇਣੈ ਜੇਤੇ ਮਨਿ ਭਾਵੰਨਿ। ” (ਪ੍ਰਭੂ ਦੇ) 


- ਮਾਝ ੫, ਵਾਰ ੪:੪ (134) 
ਨਾਰਾਇਣੋ - 
“ਸਭਿ ਧਿਆਵਹੁ ਨਰ ਨਾਰਾਇਣੋਂ ਨਾਰਾਇਣੋ ਜਿਤੁ ਚੂਕਾ ਜਮ ਝਗੜੁ ਝਗੋਲੁ । ” 


- ਕਾਲ ੪, ਵਾਰ ੧੨:੫ (1317) 


- ਗਉ ੫. ਸੁਖ ੧੭, ੨:੧੦ (285) 


ਨਾਰਾਇਨਾਂ - 
“ਜਹ ਖੇਲੈ ਸ੍ਰੀ ਨਾਰਾਇਨਾ। ” (ਪ੍ਰਭੂ, ਹਰਿ) 
- ਗਉ ਨਾਮ, ੧, ੩:੨ (988) 
ਨਾਰਾਇਨੁ - 
“ਮਨਿ ਮੁਕੰਦੁ ਜਿਹਬਾ ਨਾਰਾਇਨੁ ਪਰੈ ਨ ਜਮ ਕੀ ਫਾਸੀ। ? 
- ਗਉਂ ਕਬ, ੫੮, ੨:੨ (336) 


(1) ਪਤਨੀ, ਇਸਤ੍ਰੀ 
“ਹਰਿ ਜੀਉ ਇਉ ਪਿਰੁ ਰਾਂਵੈ ਨਾਰਿ। ? 
- ਸਿਰੀ ੧, ਅਸ ੨, ੧":੧ (54) 
“ਬੰਧਨ ਸੁਤ ਕੰਨਿਆ ਅਰੁ ਨਾਰਿ। ”” 
- ਆਸਾ ੧, ਅਸ ੧੦, ੨੦੨ (416) 
(2) ਇਸਤ੍ਰੀ, ਜਨਾਨੀ, ਔਰਤ 
“ਨਾਨਕ ਜਿਸੁ ਨਦਰਿ ਕਰੇ ਤਿਸੁ ਮੇਲਿ ਲਏ ਸਾਈ ਸੁਹਾਗਣਿ ਨਾਰਿ। ? 
- ਸਿਰੀ ੪, ਵਾਰ ੧੯ਸ, ੩, ੧:੩ (90) 
““ਤਕਹਿ ਨਾਰਿ ਪਰਾਈਆ ਲੁਕਿ ਅੰਦਰਿ ਠਾਣੀ । ”” 
- ਗਉਂ ੪, ਵਾਰ ੨੭੨ (315) 
“£ੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ ਬੁਝਹੁ ਬੁਹਮ ਗਿਆਨੀ। ” 
੍‌ - ਰਾਮ ੧, ੯, ੩:੧ (879) 
(ਮਹਾਨਕੋਸ਼ ਇਥੇ ਅਰਥ “ਮਾਇਆ?” ਕਰਦਾ ਹੈ) 
(3) ਪਾਣੀ 
“ਨਾਮੁ ਤੇਰਾ ਆਧਾਰੁ ਮੇਰਾ ਜਿਉ ਫੂਲ ਜਈ ਹੈ ਨਾਰਿ।” 
- ਗਉ ਕਬ, ੬੯, ੨੧ (338) 
(4) ਸੁਆਨੀ 
“ਗ੍ਰਿਹ ਵਸਿ ਗੁਰਿ ਕੀਨਾ ਹਉ ਘਰ ਕੀ ਨਾਰਿ।” 





2453 


- ਸੂਹੀ ੫, ੪, ੧:੧ (737) 
(5) ਨਲਕੀ, ਨਾਲ 
“ਤੁਰੀ ਨਾਰਿ ਕੀ ਛੋਡੀ ਬਾਤਾ। ”” 
- ਗੋਂਡ ਕਬ, ੬, ੨੧ (871) 
(6) ਭਾਵ ਮਾਇਆ 
“ਖਸਮੁ ਮਰੈ ਤਉ ਨਾਰਿ ਨ ਰੋਵੈ । ? 
- ਗੋਂਡ ਕਬ, ੭, ੧:੧ (871) 
(7) ਭਾਵ ਦੇਹ, ਸਰੀਰ 
“ਸੰਗੀ ਜੋਗੀ ਨਾਰਿ ਲਪਟਾਣੀ। ” (ਦੇਹ ਜੀਵ ਆਤਮਾ (ਜੋਗੀ) ਨੂੰ ਸੰਗੀ ਬਣਾ ਉਸ 
ਨਾਲ ਲਿਪਟੀ ਹੈ) 
- ਮਾਰੂ ੫, ਸੋਲਾ ੨, ੧੧ (1072) 


“ਨਾਰੀ ਅੰਦਰਿ ਸੋਹਣੀ ਮਸਤਕਿ ਮਣੀ ਪਿਆਰੁ । ” 
- ਸਿਰੀ ੧, ਅਸ ੨, ੬੧ (54) 
“ਅਨਹਦ ਸਬਦ ਵਜਾਏ ਹਰਿ ਜੀਉ ਘਰਿ ਆਏ ਹਰਿ ਗੁਣ ਗਾਵਹੁ ਨਾਰੀ। ” (ਹੇ 
ਇਸਤ੍ਰੀਓ ਭਾਵ ਹੇ ਸਖੀਓ) 
- ਸੂਹੀ ੩, ਛੰਤ ੫, ੧:੩ (770) 
(2) ਪਤਨੀ 
“ਨਾਰੀ ਦੇਖਿ ਵਿਗਾਸੀਅਹਿ ਨਾਲੇ ਹਰਖੁ ਸੁ ਸੋਗੁ। ? 
- ਸਿਰੀ ੧, ਅਸ ੧੫, ੩੧੨ (63) 
“ਪੁਤਾ ਦੇਖਿ ਵਿਗਸੀਐ ਨਾਰੀ ਸੇਜ ਭਤਾਰ। ”? 
- ਸਿਰੀ ੧, ਅਸ ੧੬, ੫:੧ (63) 
(3) ਨਾੜੀ 
“ਮਨ ਰੇ ਪਵਨ ਦ੍ਰਿੜ ਸੁਖਮਨ ਨਾਰੀ। ”” 
- ਗਉ ਕਬ, ੧੮, ੧":੨ (327) 


(4) ਇਸਤ੍ਰੀ ਦਾ ਵਿਸ਼ੇ ਅੰਗ, ਯੋਨਿ 
“ਤਗੁ ਨ ਇੰਦੀ ਤਗੁ ਨ ਨਾਰੀ। ? 


- ਆਸਾ ੧, ਵਾਰ ੧ਪ੫ਸ, ੧, ੪੧ (471) 
(5) ਇੰਦਰੀਆਂ 
“ਦਸ ਨਾਰੀ ਅਉਧੂਤ ਦੇਨਿ ਚਮੋੜੀਐ। ” 
- ਗੂਜ ੫, ਵਾਰ ੧੫:੩ (522) 
“ਮਿਲ ਨਾਰੀ ਸਤਸੰਗਿ ਮੰਗਲੁ ਗਾਵੀਆ। ” (ਭਾਵ ਇੰਦੀਆਂ) 
- ਰਾਮ ੫, ਵਾਰ ੧੫੧ (964) 
(6) ਭਾਵ ਪ੍ਰਕ੍ਰਿਤੀ 
“ਨਾਰੀ ਪੁਰਖੁ ਪੁਰਖੁ ਸਭ ਨਾਰੀ ਸਭ ਏਕੋ ਪੁਰਖੁ ਮੁਰਾਰੇ। ” (ਦੂਜੀ ਨਾਰੀ ਦਾ ਭਾਵ 
ਜੀਵ ਹੈ) 
- ਨਟ ੪, ਅਸ ੫. ੫:੧ (983) 
ਇਸਤ੍ਹੀ 
“ਮਾਤਾ ਪਿਤ ਭਾਈ ਸੁਤ ਚਤੁਰਾਈ ਸੰਗਿ ਨ ਸੰਧੈ ਨਾਰੇ । ” 





2454 


- ਆਸਾ ੧, ਛੰਤ ੨, ੨:੩ (437) 
“ਆਪਣੇ ਪਿਰ ਕੈ ਰੰਗਿ ਰਤੀ ਮੁਈਏ ਸੋਭਾਵੰਤੀ ਨਾਰੇ। ” (ਹੇ ਨਾਰ/ਇਸਤ੍ਰੀ) 
- ਵਡ ੩, ਛੰਤ ੧, ੧:੧ (567) 


€) 


ਸੰਗ, ਸਾਥ 
“ਹਰਿ ਅੰਤਰਿ ਬਾਹਰਿ ਨਾਲ ਹੈ ਮੇਰੀ ਜਿੰਦੁੜੀਏ ਸਭ ਵੇਖੈ ਮਨਿ ਮੁਕਰਾਈਐ 
ਰਾਮ। ” 

- ਬਿਹਾ ੪, ਛੰਤ ੬, ੧:੨ (541) 


“ਨਾਨਕ ਮਨਮੁਖਾ ਨਾਲਹੁ ਤੁਟੀਆ ਭਲੀ ਜਿਨਾ ਮਾਇਆ ਮੋਹਿ ਪਿਆਰੁ। ? 

- ਬਿਹਾ ੪, ਵਾਰ ੨ਸ, ੩, ੧:੯ (549) 
ਨਾਲ ਦਾ, ਸੰਗ ਦਾ, ਸਾਥੀ, ਸੰਗੀ (ਕੋਸ਼); ਨਾਲ ਹੀ (ਸ਼ਬਦਾਰਥ), ਨਾਲ (ਦਰਪਣ) 
ਨਾਲ (ਨਿਰਣੈ) 

“ਤਿਨ ਕੈ ਸੰਗਿ ਪਰਮਪਦੁ ਪਾਈ ਸਦਾ ਸੰਗੀ ਹਰਿ ਨਾਲਕਾ। ”? 
- ਮਾਰੂ ੫, ਸੋਲਾ ੧੩, ੧੩:੩ (1085) 


- ਗਉ ੧, ਅਸ ੪, ੬:੪ (222) 


“ਫ਼ਰੀਦਾ ਜਿ ਦਿਹਿ ਨਾਲਾ ਕਪਿਆ ਜੇ ਗਲੁ ਕਪਹਿ ਚੁਖ।” 
- ਸਲੋ ਫਰ, ੭੬:੧ (1381) 


(1) ਸੰਗ, ਸਾਥ 
“ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ। ” 
- ਜਪੁ ੧, ੧੬ (1) 

“ਗੁਰ ਨਾਲਿ ਤੁਲਿ ਨ ਲਗਈ ਖੋਜਿ ਡਿਠਾ ਬ੍ਰਹਮੰਡੁ । ? (ਦੇ) 

- ਸਿਰੀ ੫, ੯੦, ੪:੩ (50) 
(2) ਕੰਵਲ ਦੀ ਨਲਕੀ 
“ਨਾਲਿ ਕੁਟੰਬੁ ਸਾਥਿ ਵਰਦਾਤਾ ਬ੍ਰਹਮਾ ਭਾਲਣ ਸ੍ਰਿਸਟਿ ਗਇਆ। ”” 

- ਆਸਾ ੧, 2੭, ੩੧ (350) 
(ਬੁਹਮਾ ਕਮਲ ਦੀ ਨਾਲੀ ਵਿਚ ਟੁੱਭੀ ਮਾਰ ਕੇ ਸ੍ਰਿਸ਼ਟੀ ਦਾ ਮੁੱਢ ਭਾਲਣ ਗਿਆ) 


ਨਾਲਿਆਂ ---- ਪਾਣੀ ਦਾ ਛੋਟਾ ਪਰਵਾਹ 
“ਜਿਉ ਮੀਹਿ ਵੁਠੈ ਗਲੀਆ ਨਾਲਿਆ ਟੋਭਿਆ ਕਾ ਜਲੂ ਜਾਇ ਪਵੈ ਵਿਚਿ ਸੁਰਸਰੀ 
ਸੁਰਸਰੀ ਮਿਲਤ ਪਵਿਤ੍ਰ ਪਾਵਨੁ ਹੋਇ ਜਾਵੈ । ” 
- ਬਿਲਾ ੪, ਵਾਹ ੧੩:੩ (855) 


€) 


ਨਾਲ, ਸੰਗ 
“ਤਿਉ ਸਤਿਗੁਰ ਸਿਖ ਪੀਤ ਹਰਿ ਹਰਿ ਕੀ ਗੁਰੁ ਸਿਖ ਰਖੈ ਜੀਅ ਨਾਲੀ। ? 
- ਗਉ ੪, ੫੧, ੨:੩ (168) 





2455 


--- ਨਾਰੀਅਲ, ਖੋਪਾ 
“ਨਾਲੀਏਰ ਫਲ ਸੇਬਰਿ ਪਾਕਾ ਮੂਰਖ ਮੁਗਧ ਗਵਾਰ। ”” 
- ਰਾਮ ਕਬ, ੧੨, ੧:੨ (972) 


- ਜਪੁ ੧, ੨੭੧੭ (6) 
“ਸਚੁ ਸਚਾ ਜਿਨੀ ਅਰਾਧਿਆ ਸੇ ਜਾਇ ਰਲੇ ਸਚ ਨਾਲੇ। ” (ਨਾਲ) 
- ਗਉ ੪, ਵਾਰ ੧੯:੩ (311) 
(2) ਨਾਲ ਹੀ, ਸੰਗ ਹੀ 
“ਸਭਨਾ ਪਿਰੁ ਵਸੈ ਸਦਾ ਨਾਲੇ। ” 
- ਮਾਝ ੩, ਅਸ ੫, ੫੯੧ (112) 


੮੪ 


“ਨਾਨਕ ਮਨਮੁਖਾ ਨਾਲੋ ਤੁਟੀ ਭਲੀ ਜਿਨ ਮਾਇਆ ਮੋਹ ਪਿਆਰੁ । ? 
- ਗਉ ੪, ਵਾਰ ੩੧ਸ, ੪, ੧:੫ (316) 


(ਫਾ. ਨਾਓ) ਬੇੜੀ, ਕਿਸ਼ਤੀ ਨੌਕਾ 
“ਸਾਧ ਨਾਂਵ ਬੈਠਾਵਹੁ ਨਾਨਕ ਭਵਸਾਗਰੁ ਪਾਰਿ ਉਤਾਰਾ । ” 
- ਸਾਰ ੫, ੮੧, ੨:੨ (1220) 


- ਜਪੁ ੧, ੧੬:੧੪ (3) 
“ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿਠੇ ਖੇਹ । ? 
- ਸਿਰੀ ੧, ੬, ੪੨ (16) 
(2) ਬੇੜੀ, ਨੌਕਾ 
“ਪਾਵਕੁ ਸਾਗਰੁ ਗਹਰੋ ਚਰਿ ਸੰਤਨ ਨਾਵ ਤਰਾਇਓ। ” 
- ਗਉ ੫, ਅਸ ੧੪, ੩:੧ (241) 


“ਦਸ ਬੈਰਾਗਨਿ ਮੋਹਿ ਬਸਿ ਕੀਨੀ ਪੰਚਹੁ ਕਾ ਮਿਟ ਨਾਵਉ। ” 
- ਧਨਾ ਨਾਮ, ੨, ੧੧੧ (693) 
(2) ਅਕਾਲ ਪੁਰਖ/ਵਾਹਿਗੁਰੂ ਤੋ” 
“ਸਭ ਨਾਵਉ ਉਪਜੈ ਨਾਵਹੁ ਛੀਜੈ । ” 
- ਮਾਰੂ ੩, ਸੋਲਾ ੨੦, ੭:੧ (1064) 


“ਹਉ ਬਲਿਹਾਰੀ ਸਦਾ ਹੋਵਾ ਏਕ ਤੇਰੇ ਨਾਵਏ । ? 
- ਵਡ ੧, ਛੰਤ ੨, ੪:੬ (567) 


“ਸਤਿਗੁਰੁ ਪੁਰਖੁ ਅੰਮ੍ਰਿਤਸਰੁ ਵਡਭਾਗੀ ਨਾਵਹਿ ਆਇ। ” 





2456 


- ਸਿਰੀ ੪, ੬੬, ੪੯੧ (40) 


(1) ਨਾਮ ਤੋਂ, ਪ੍ਰਭੂ/ਅਕਾਲਪੁਰਖ/ਹਰੀ ਤੋ” 
“ਨਾਵਹੁ ਭੂਲੀ ਜੇ ਫਿਰਾ ਫਿਰਿ ਫਿਰਿ ਆਵਉ ਜਾਉ। ” 
- ਸਿਰੀ ੧, ਅਸ ੬, ੭:੩ (57) 
“ਨਾਨਕੁ ਏਕ ਕਹੈ ਬੇਨੰਤੀ ਨਾਵਹੁ ਗਤਿ ਪਤਿ ਪਾਈ। ” 
- ਰਾਮ ੩, ਅਸ ੨, ੨੭੧ (910) 
(2) ਨਹਾਉਂਦੇ ਹੋ 
“ਅੰਤਰਿ ਮੈਲੂ ਲੋਭ ਬਹੁ ਝੂਠੇ ਬਾਹਰਿ ਨਾਵਹੁ ਕਾਹੀ ਜੀਉ। ” 
- ਸੋਰ ੧, ੯, ੩੧ (598) 
“ਨਾਵਹੁ ਧੋਵਹੁ ਤਿਲਕੁ ਚੜਾਵਹੁ ਸੁਚ ਵਿਣੁ ਸੋਚ ਨ ਹੋਈ।” 
- ਰਾਮ ੧, ਅਸ ੧, ੬੨ (903) 


“ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ। ” 

- ਧਨਾ ੧, ਛੰਤ ੧, ੧:੧ (687) 
ਹੋਰ ਰੂਪ: 
ਨਾਵਣਿ - 
“ਹਰਿ ਆਪਿ ਕਰਤੈ ਪੁਰਬੁ ਕੀਆ ਸਤਿਗੁਰੁ ਕੁਲ ਖੇਤਿ ਨਾਵਣਿ ਗਇਆ। ”” 
(ਨਹਾਉਣ ਲਈ) 


-ਤੁਖਾ ੫. ਛੰਤ ੪, ੧:੫ (1116) 


ਨਾਵਣੁ - 
“ਸਚੁ ਸੰਜਮੁ ਕਰਣੀ ਕਾਰਾਂ ਨਾਵਣੁ ਨਾਉ ਜਪੇਹੀ। ” ( ਇਸ਼ਨਾਨ) 
- ਸਿਰੀ ੪, ਵਾਰ ੨੦ਸ, ੧, ੧:੩ (91) 
“ਨਾਨਕ ਸਾਹਿਬੁ ਮਨਿ ਵਸੈ ਸਚਾ ਨਾਵਣੁ ਹੋਇ। ” ( ਇਸ਼ਨਾਨ) 
- ਮਾਝ ੧, ਵਾਰ ੧੭ਸ, ੧, ੧:੧੦ (146) 


- ਧਨਾ ੧, ਛੰਤ ੧, ੩:੧ (688) 


“ਜੋਇ ਬੈਰਾਗੀ ਤੀਰਥਿ ਨਾਵੰਤਾ ਜੀਉ। ” 
- ਗਉਂ ੫, ੧੬੬", ੩:੨ (216) 


“ਨਾਵਨ ਕਉ ਤੀਰਥ ਘਨੇ ਮਨ ਬਉਰਾ ਰੇ ਪੂਜਨ ਕਉ ਬਹੁ ਦੇਵ। ” 
- ਗਉ ਕਬ, ੫੭, ੪:੧ (336) 
ਨਾਵਨਿ - 
“ਨਾਨਕ ਜੇ ਸਿਰਖੁਧੇ ਨਾਵਨਿ ਨਾਹੀ ਤਾ ਸਤ ਚਟੇ ਸਿਰਿ ਛਾਈ। ” (ਨਹਾਉਂਦੇ) 
- ਮਾਝ ੧, ਵਾਰ ੨੬ਸ, ੧, ੧੨੫ (150) 


ਨਾਵਰੂਪ ---- ਬੇੜੀ/ਕਿਸ਼ਤੀ ਦੇ ਸਮਾਨ/ਦੀ ਤਰ੍ਹਾਂ 





2457 


“ਨਾਵ ਰੂਪ ਭਇਓ ਸਾਧਸੰਗੁ ਭਵਨਿਧਿ ਪਾਰਿ ਪਰਾ। ” 

- ਜੈਤ ੫, ੬, ੨:੧ (701) 
ਨਾਮ, ਨਾਂ 
“ਵਡੜੈ ਝਾਲਿ ਝਲੁੰਬਲੈ ਨਾਵੜਾ ਲਈਐ ਕਿਸੁ । ”? 

- ਸਲੋ ੩, ੬੨੧੧ (1420) 


“ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੈ ਕਿ ਨਾਇ ਕਰੀ।” 
- ਜਪੁ ੧, ੬੧ (2) 
(2) ਨਾਵਾਂ ਵਿਚ 
“ਥਾਵਾ ਨਾਵ ਨ ਜਾਣੀਅਹਿ ਨਾਵਾ ਕੇਵਡੁ ਨਾਉ।” 
- ਸਿਰੀ ੧, ਅਸ ੧, ੫:੧ (53) 
(3) ਨੌਵਾਂ, ਨਵਮ 
“ਅਠੀ ਪਹਰੀ ਅਠ ਖੰਡ ਨਾਵਾ ਖੰਡੁ ਸਰੀਰੁ । ? 
- ਮਾਝ ੧, ਵਾਰ ੧੮ਸ, ੨, ੧:੧ (146) 
(4) ਬੇੜੀਆਂ, ਕਿਸ਼ਤੀਆਂ 
“ਜੇ ਤੂੰ ਪੜਿਆ ਪੰਡਿਤੁ ਬੀਨਾ ਦੁਇ ਅਖਰ ਦੁਇ ਨਾਵਾ। ” 
- ਬਸੰ ੧, ੧੦, ੩੧ (1171) 
ਨਾਵਾਇਆ -- ਨਵਾਹਿਆਂ, ਇਸ਼ਨਾਨ ਕਰਵਾਇਆ 
“ਮਨਮੁਖੁ ਅਭਿੰਨੁ ਨ ਭਿਜਈ ਪਥਰੁ ਨਾਵਾਇਆ। ”” 
- ਸਾਰ ੪, ਵਾਰ ੧੬:੩ (1244) 
ਨਾਵਾਈਐ --- ਨਹਾਈਐ, ਇਸ਼ਨਾਨ ਕਰੀਏ 
“ਹਰਿ ਜਨ ਅੰਮ੍ਰਿਤੁ ਕੁੰਟ ਸਰ ਨੀਕੇ ਵਡਭਾਗੀ ਤਿਤੁ ਨਾਵਾਈਐ। ”” 
- ਰਾਮ ੪, ੪, ੧੧੨ (881) 


“ਨਿਰਭਉ ਨਿਰੰਕਾਰ ਨਹੀ ਚੀਨਿਆ ਜਿਉ ਹਸਤੀ ਨਾਵਾਏ । ”” 
- ਗਉ ੫, ੧੫੨", ੩੨ (213) 


“ਰਾਮ ਹਰਿ ਅੰਮ੍ਰਿਤੁ ਸਰਿ ਨਾਵਾਰੇ । ? 
- ਨਟ ੪, ਅਸ ੩, ੧":੧ (981) 
-<<-- ਇਸ਼ਨਾਨ ਕਰਵਾ ਕੇ 
“ਪੂਜ ਕਰੇ ਰਖੈ ਨਾਵਾਲਿ। ” 
- ਸਾਰ ੪, ਵਾਰ ੯ਸ, ੧, ੧੨ (1240) 


“ਜਲਿ ਮਲਿ ਜਾਨੀ ਨਾਵਾਲਿਆ ਕਪੜਿ ਪਟਿ ਅੰਬਾਰੇ।  (ਨਵਾਇਆ) 
- ਵਡ ੧, ਅਲਾ ੩, ੬:੧ (580) 





2458 


ਨਾਵਾਲੀਐ - 
“ਜਲਿ ਹਸਤੀ ਮਲਿ ਨਾਵਾਲੀਐ ਸਿਰਿ ਭੀ ਫਿਰਿ ਪਾਵੈ ਛਾਰੁ। ” (ਇਸ਼ਨਾਨ 
ਕਰਾਈਏ) 

- ਕਾਨ ੪, ਵਾਰ ੪ਸ ੪, ੨੫ (1314) 


(1) ਨਾਮ (ਪ੍ਰਭੂ) ਦੇ 
“ਵਿਣੁ ਨਾਂਵੈ ਨਾਹੀ ਕੋ ਥਾਉ। ” 
- ਜਪੁ ੧, ੧੯:੧੧ (4) 
“ਨਾਂਵੈ ਕੀ ਵਡਿਆਈ ਵਡੀ ਹੈ ਨਿਤ ਸਵਾਈ ਚੜੈ ਚੜਾਹੀ। ” (ਨਾਮ ਦੀ) 
- ਗਉਂ ੪, ਵਾਰ ੧੫ਸ, ੪, ੨:੧੩ (309) 
“ਨਾਨਕ ਸਭ ਕਿਛੁ ਨਾਂਵੈ ਕੈ ਵਸਿ ਹੈ ਪੂਰੈ ਭਾਗਿ ਕੋ ਪਾਈ। ”? 
੍‌ - ਆਸਾ ੩, ਅਸ ੨੯, ੮:੨ (426) 
ਹੋਰ ਰੂਪ: 
ਨਾਂਵੇ' - 
“ਚੁਪੈ ਚੰਗਾ ਨਾਨਕਾ ਵਿਣੁ ਨਾਵੈ ਮੁਹਿ ਗੰਧੁ। ”” 
- ਮਲਾ ੧, ਵਾਰ ੨੩ਸ ੧, ੧:੪ (1288) 
(2) ਨੌਵੀ' ਥਾਂ ਤੇ, ਨਵਮ, ਨੌਵੇ' 
“ਨਾਂਵੈ ਧਉਲੇ ਉਭੇ ਸਾਹ। ” 
- ਮਾਝ ੧, ਵਾਰ ੧ਸ, ੧, ੨੯ (137) 
(3) ਨਹਾਵੇ, ਇਸ਼ਨਾਨ ਕਰੇ 
“ਨਿਤ ਤੀਰਥਿ ਨਾਵੈ ਨ ਜਾਇ ਅਹੰਕਾਰਾ। ” 
- ਗਉ ੩, ਅਸ ੩, ੩:੨ (230) 
(4) ਨਾਂ/ਨਾਮ ਤੋ 
“ਹਉ ਵਾਰੀ ਵੰਵਾ ਖੰਨੀਐ ਵੰਵਾ ਤਉ ਸਾਹਿਬ ਕੇ ਨਾਵੈ । ”” 
- ਵਡ ੧, ੧, ੧%:੧ (557) 


ਰਗਾਂ 
“ਲਉ ਨਾੜੀ ਸੂਆ ਹੈ ਅਸਤੀ। ” 
- ਰਾਮ ੫, ੧੩, ੧:੨ (886) 


ਹੋਰ ਰੂਪ: 


ਨਾੜ'=ੀ - 
“ਹਾਡ ਮਾਸ ਨਾੜ'= ਕੋ ਪਿੰਜਰੁ ਪੰਖੀ ਬਸੈ ਬਿਚਾਰਾ। ”” 
- ਸੋਰ ਰਵਿ, ੬, ੧:੨ (659) 
ਨਿਉਲੀ ---- ਯੌਗ ਦੀ ਇਕ ਕਿਰਿਆ, ਦੋਵੇਂ ਮੋਢੇ ਨੀਵੇਂ ਕਰ, ਪੇਟ ਦਾ ਵਲ ਕੱਢ ਕੇ ਸਿੱਧਾ ਬੈਠਣਾ 
ਅਤੇ ਪ੍ਰਾਣਾਂ ਦੇ ਬਲ ਨਾਲ ਪੇਟ ਨੂੰ ਸੱਜੇ ਖੱਬੇ, ਹੇਠ ਉਪਰ ਇਸ ਤਰਾਂ ਚਲਾਉਣਾ ਜਿਵੇ 
ਮਟਕੇ ਵਿਚ ਮਧਾਣੀ ਨਾਲ ਦਹੀ ਫੇਰੀਦੀ ਹੈ, ਇਸ ਨਾਲ ਅੰਦਰੋ” ਆਂਦਰਾਂ ਸਾਫ ਹੋ 


- ਗਉ ੫. ਸੁਖ ੩, ੨:੫ (265) 





2459 


ਨਿਆਂ, ਇਨਸਾਫ 
“ਤੂੰ ਸਚਾ ਆਪ ਨਿਆਉ ਸਚੁ ਤਾ ਡਰੀਐ ਕੇਤੁ। ” 
- ਸਿਰੀ ੪, ਵਾਰ ੫:੪ (84) 
ਇਨਸਾਫ 
“ਗੁਰਮੁਖ ਸਿਉ ਮਨਮੁਖੁ ਅੜੈ ਡੁਬੈ ਹਕਿ ਨਿਆਇ। ” 
- ਮਾਝ ੧, ਵਾਰ ੨੨ਸ, ੨, ੧:੪ (148) 
(1) ਵਾਂਗੂੰ, ਤਰਾਂ 
“ਬਿਲਪ ਕਰੇ ਚਾਤ੍ਰਿਕ ਕੀ ਨਿਆਈ। ” 
- ਮਾਝ ੫, ੮, ੧੨ (96) 
(2) ਨਿਆਂ/ਇਨਸਾਫ ਕਰਨ ਵਾਲਾ, ਨਿਆਂਕਾਰੀ 
“ਆਪੇ ਤਖਤਿ ਬਹੈ ਸਚੁ ਨਿਆਈ ਸਭ ਚੂਕੀ ਕੂਕ ਪੁਕਾਰਿਆ। ” 
- ਮਾਝ ੫. ੧੦, ੩:੩ (97) 
“ਅਗੈ ਸਭੁ ਆਪੇ ਵਰਤਦਾ ਹਰਿ ਸਚਾ ਨਿਆਈ। ”? 
- ਬਿਲਾ ੪, ਵਾਰ ੫:੨ (851) 
ਇਨਸਾਫ, ਨਿਆਂ 
“ਹਰਿ ਕਾ ਏਕੁ ਅਚੰਭਉ ਦੇਖਿਆ ਮੇਰੇ ਲਾਲ ਜੀਉ ਜੋ ਕਰੇ ਸੁ ਧਰਮ ਨਿਆਏ 
ਰਾਮ। ” 
- ਬਿਹਾ ੫, ਛੰਤ ੧, ੧:੧ (541) 
ਹੋਰ ਰੂਪ: 


ਨਿਆਂਏ - 
“ਪ੍ਰਭ ਹਸਿ ਬੋਲੇ ਕੀਏ ਨਿਆਂਏ । ”” 


- ਪੁਭਾ ੫, ਅਸ ੧, ੮:੧ (1347) 


(ਅ. ਨੇਮਤ) ਬਖਸ਼ਿਸ਼, ਦਾਤ 
“ਵਲੀ ਨਿਆਮਤਿ ਬਿਰਾਦਰਾ ਦਰਬਾਰ ਮਿਲਕ ਖਾਨਾਇ। ” 
- ਤਿਲੰ ੫, ੧, ੩:੧ (723) 


ਵਖ, ਅਲਗ 
“ਹਰਖ ਸੋਗ ਤੇ ਰੰਹੈ ਨਿਆਰਉ ਨਾਹਿ ਮਾਨ ਅਪਮਾਨਾ। ” 

- ਸੋਰ ੯, ੧੧, ੧੪੨ (633) 
(1) ਵਖ, ਅਲਗ, ਬੇਲਾਗ 
“ਨਾਨ ਰੂਪੁ ਧਰੇ ਬਹੁ ਰੰਗੀ ਸਭ ਤੇ ਰਹੈ ਨਿਆਰਾ। ” 

- ਬਿਹਾ ੯, ੨, ੨੨ (537) 
(2) ਰਹਿਤ 
“ਸੋ ਸੁਆਮੀ ਤੁਮ ਨਿਕਟਿ ਪਛਾਨੋ ਰੂਪ ਰੇਖ ਤੇ ਨਿਆਰਾ। ” 

- ਜੈਤ ੯, ੩, ੧੨ (703) 
ਵਖਰੀ, ਨਵੀ 
“ਭਗਤ ਜਨਾ ਕੀ ਊਤਮ ਬਾਣੀ ਗਾਵਹਿ ਅਕਥ ਕਥਾ ਨਿਤ ਨਿਆਰੀ। ”” 





2460 


- ਗੂਜ ੪, ਅਸ ੧, ੪:੧ (507) 


ਵਖਰੇ 
“ਤਨ ਤੇ ਪ੍ਰਾਨ ਹੋਤ ਜਬ ਨਿਆਰੇ ਟੇਰਤ ਪ੍ਰੇਤਿ ਪੁਕਾਰਿ । “ 
- ਦੇਵ ੯, ੨, ੧:੧ (536) 


ਨਿਰਲੇਪ, ਸੁਤੰਤਰ 
“ਸਭ ਕੈ ਮਧਿ ਸਭ ਹੂ ਤੇ ਬਾਹਰਿ ਰਾਗ ਦੋਗ ਤੇ ਨਿਆਰੋ। ” 
- ਸੂਹੀ ੫, ਛੰਤ ੧੧, ੩:੫ (785) 


ਇਨਸਾਫ, ਨਿਆਂ 
“ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨੁ। ? 
- ਸਾਰ ੪, ਵਾਰ ੭ਸ, ੧, ੨:੪ (1240) 


(1) ਬਿਨਾਂ ਝਿਜਕ ਦੇ ਭਾਵ ਨਿਧੜਕ ਹੋ ਕੇ 
“ਬਹੁਰਿ ਕਮਾਵਹਿ ਹੋਇ ਨਿਸੰਕ। ? 
- ਪ੍ਰਭ ੫, ਅਸ ੨, ੨:੩ (1348) 

(2) ਬੇਫਿਕਰ 
“ਕਬੀਰ ਦਾਵੈ ਦਾਝਨੁ ਹੋਤੁ ਹੈ ਨਿਰਦਾਵੈ ਰਹੈ ਨਿਸੰਕ। ”” 

- ਸਲੋ ਕਬ, ੧੬੯੧ (1373) 
ਖਾਲੀ 
“ਫਰੀਦਾ ਮਹਲ ਨਿਸਖਣ ਰਹਿ ਗਏ ਵਾਸਾ ਆਇਆ ਤਲਿ। ” 

- ਸਲੋ ਫਰ, ੯੭:੧ (1382) 


(1) ਨਿਝੱਕ 
“ਸਸੁਰੈ ਪੇਈਐ ਭੈ ਵਸੀ ਸਤਿਗੁਰੁ ਸੇਵਿ ਨਿਸੰਗ। ”” 
- ਸੋਰ ੪, ਵਾਰ ੧ਸ ੧, ੧:੩ (642) 
(2) ਨਿਰਸੰਦੇਹ 
“ਧੂ ਕਉ ਮਿਲਿਆ ਹਰਿ ਨਿਸੰਗ। ” 
- ਬਸੰ ੫, ਅਸ ੧, ੧:੪ (1192) 


ਹੋਰ ਰੂਪ: 
ਨਿਸੰਗਾ - 
“ਡਭੇਟੀਅਲੇ ਰਾਇ ਨਿਸੰਗਾ। ” 


(ਨਿਰਸੰਦੇਹ) 
- ਰਾਮ ਕਬ, ੧੦, ੨:੪ (972) 
(1) “ਨਿਰਸਦੇਹ”, ਵੇਖੋ “ਨਿਸੰਗ” 
(2) ਬੇਫਿਕਰ ਹੋ ਕੇ 
“ਪ੍ਰਿਉ ਅਪਨਾ ਗੁਰਿ ਬਸਿ ਕਰਿ ਦੀਨਾ ਭੋਗਉ ਭੋਗ ਨਿਸੰਗਾ। ” 
- ਸਾਰ ੫, ੩੦, ੨੨੧ (1210) 


(1) ਬਿਨਾਂ ਝਿਜਕ, ਬੇਫਿਕਰ, ਬੇਪਰਵਾਹ 





2461 


“ਹੁਕਮੁ ਚਲਾਏ ਨਿਸੰਗੁ ਹੋਇ ਵਰਤੈ ਅਫਰਿਆ। ” 
- ਸਿਰੀ ੫, ੭੨, ੩੯੧ (42) 
“ਮਨ ਰੇ ਸਤਿਗੁਰੁ ਸੇਵਿ ਨਿਸੰਗੁ। ” (ਬੇ ਡਰ/ਸ਼ੰਕਾ ਰਹਿਤ ਹੋ ਕੇ) 
- ਸਿਰੀ ੩, ਅਸ ੨੫, ੧":੧ (69) 
(2) ਭਾਵ ਪ੍ਰਤੱਖ 
“ਸਹਜਿ ਮਿਲਿਓ ਪਾਰਬ੍ਹਮੁ ਨਿਸੰਗੁ। ? 
- ਗਉਂ ੫, ਅਸ ੩, ੪:੪ (236) 


ਨਿਧੜਕ ਹੋਕੇ, ਬਿਨਾਂ ਝਿਜਕ/ਭੈ ਦੇ 
“ਮਿਲੁ ਸਾਧਸੰਗੇ ਭਜੁ ਨਿਸੰਗੇ ਕੁਲ ਸਮੂਹਾ ਤਾਰੀਐ। ” 
- ਆਸਾ ੫, ਛੰਤ ੧੩, ੨:੪ (461) 
ਨਿਰਸੰਦੇਹ 
“ਗੁਰਿ ਤੁਠੈ ਹਰਿ ਉਪਦੇਸਿਆ ਹਰਿ ਭੇਟਿਆ ਰਾਉ ਨਿਸੰਡੁ । ? 
- ਸੂਹੀ ੪, ੩, ੧੩੨ (732) 
ਨਿਸਚੇ 
“ਸਭਿ ਫੋਕਟ ਨਿਸਚਉ ਕਰਮੰ। ” 
- ਆਸਾ ੧, ਵਾਰ ੧੪ਸ, ੧, ੨:੮ (470) 
ਨਿਸਚੇ ਨਾਲ, ਭਾਵ ਨਿਸਚੇ ਹੀ ਅਰਥਾਤ ਸਤਿ ਜਾਣੋ 
“ਸਭ ਫੋਕਟ ਨਿਸਚੈ ਕਰਮੰ । ”” 
- ਸਸ ੧, ੧੯੮ (1353) 
ਨਿਸਚੇ (ਭਰੋਸੇ) ਨਾਲ 
“ਕਹੁ ਨਾਨਕ ਨਿਸਚੌ ਧ੍ਰਾਂਵੈ । ”” 
- ਸਸ ੧, ੧੯ (1353) 
(ਸੰ.) ਤਰਕੇ 
“ਹਰਿ ਸਿਮਰਤ ਜਨ ਗਏ ਨਿਸਤਰਿ ਤਰੇ । ” 
- ਆਸਾ ਰਵਿ, ੫, ੧":੨ (487) 
ਤਰ ਕੇ ਪਾਰ ਹੋ ਗਿਆ, ਤਰ ਗਿਆ 
“ਹਰਿ ਚਰਣ ਜਪਤ ਨਿਸਤਰਿਆ। ” 
- ਸੂਹੀ ੫, ਛੰਤ ੩, ੩:੨ (779) 
ਪਾਰ ਹੋ ਗਈ ਭਾਵ ਮੁਕਤ ਹੋ ਗਈ 
“ਗਊਤਮ ਸਤੀ ਸਿਲਾ ਨਿਸਤਰੀ। ”” 


- ਗੋਂਡ ਨਾਮ, ੫, ੩੪ (874) 


ਤਰੀਦਾ/ਮੁਕਤ ਹੋਈਦਾ ਹੈ 
“ਸੰਤਹੁ ਰਾਮ ਨਾਮਿ ਨਿਸਤਰੀਐ। ”” 


- ਸੋਰ ੫, ੫੩, ੧":੧ (622) 
ਤਰ ਗਏ, ਸੰਸਾਰ ਭਵ ਸਾਗਰ ਤੋ ਪਾਰ ਹੋ ਗਏ 





2462 


“ਚਿਤ ਲਾਗਾ ਸੇਈ ਜਨ ਨਿਸਤਰੇ ਤਉ ਪਰਸਾਦੀ ਸੁਖੁ ਪਾਇਆ। ” 
- ਆਸਾ ੧, ਪਟੀ ੧੫੨ (433) 
ਹੋਰ ਰੂਪ: 
ਨਿਸਤਰੈ - 
“ਹਰਿ ਕਾ ਨਾਮੁ ਜਪਤ ਨਿਸਤਰੈ। ” (ਤਰਦਾ ਹੈ) 
- ਗਉਂ ੫. ਸੁਖ ੨, ੨:੪ (264) 


ਛੁਟਕਾਰਾ, ਪਾਰ ਉਤਾਰਾ, ਉਧਾਰ 
“ਸਾਧੂ ਸੰਗਮਿ ਹੈ ਨਿਸਤਾਰ। ” 


- ਗਉਂ ੫. ੧੭੧, ੨੨ (200) 
“ਤੁਹੀ ਦਰੀਆ ਤੁਹੀ ਕਰੀਆ ਤੁਝੈ ਤੇ ਨਿਸਤਾਰ। ” (ਪਾਰ ਉਤਾਰਾ) 
- ਗਉ ਕਬ, ੬੯, ੧:੨ (338) 


ਪਾਰ ਉਤਾਰਾ ਦਿਤੇ 
“ਹੋਹੁ ਕ੍ਰਿਪਾਲ ਦੀਨ ਦੁਖ ਭੰਜਨ ਹਾਥ ਦੇਇ ਨਿਸਤਾਰਹਿ । ”” 
- ਸਾਰ ੫, ੩੪, ੧੦੨ (1211) 


ਪਾਰ ਉਤਾਰ ਕਰੋ 
“ਮੋਹਿ ਨਿਸਤਾਰਹੁ ਨਿਰਗੁਨੀ। ”” 
- ਬਸੰ ੫, ੨੧, ੧":੨ (1186) 


- ਮਾਰੂ ੫, ੧੯, ੪:੪ (1005) 


-ਮਾਰੂ ੩, ਸੋਲਾ ੧੨, ੧੧:੨ (1056) 


ਛੁਟਕਾਰਾ, ਉਧਾਰ, ਪਾਰ ਉਤਾਰਾ, ਮੁਕਤੀ 
“ਨਾਨਕ ਭਾਇ ਭਗਤਿ ਨਿਸਤਾਰਾ ਦੁਬਿਧਾ ਵਿਆਪੈ ਦੂਜਾ। ” 

- ਸਿਰੀ ੧, ਪਹ ੨, ੨੬ (75) 
“ਹਰਿ ਆਪਿ ਕਰੇ ਆਪੇ ਨਿਸਤਾਰਾ। ” (ਮੁਕਤ) 

- ਗਉਂ ੪, ੪੪, ੩:੩ (165) 

“ਹਰਿ ਸਿਉ ਜੁਰੈ ਤ ਹੋਇ ਨਿਸਤਾਰਾ। ” (ਮੁਕਤੀ) 

- ਗਉਂ ੫, ਅਸ ੬, ੧:੪ (238) 
“ਗੁਰ ਕੇ ਚਰਨ ਜੀਅ ਕਾ ਨਿਸਤਾਰਾ। ” 

= ਧਨਾ ੫. ੫੭, ੧":੧ (684) 
(ਮਹਾਨ ਕੋਸ਼ ਇਥੇ ਅਰਥ “ਜਹਾਜ਼” ਕਰਦਾ ਹੈ) 
ਤਾਰਦਾ ਹੈ, ਪਾਰ ਉਤਾਰਾ ਕਰਦਾ ਹੈ 
“ਸੁਖ ਸੇਵਾ ਅੰਦਰਿ ਰਖਿਐ ਆਪਣੀ ਨਦਰਿ ਕਰਹਿ ਨਿਸਤਾਰਿ ਜੀਉ। ”? 





2463 


- ਸਿਰੀ ੧, ਅਸ ੨੮, ੧੨੩ (72) 


ਪਾਰ ਉਤਾਰਾ ਕਰ ਦਿੱਤਾ 
“ਬਾਹ ਪਕਰਿ ਭਵਜਲ ਨਿਸਤਾਰਿਓ। ”” 
- ਬਸੰ ੫, ੧੭, ੨੨ (1185) 


ਤਾਰਿਆ/ਪਾਰ ਉਤਾਰਾ ਕੀਤਾ ਹੈ 
“ਹਰਿ ਭਗਤਾ ਨੋ ਦੇਇ ਪਿਆਰੁ ਕਰਿ ਅੰਗੁ ਨਿਸਤਾਰਿਅਨੁ । ? 
- ਸਿਰੀ ੪, ਵਾਰ ੧੯੫ (91) 


ਤਾਰਿਆ, ਪਾਰ ਉਤਾਰਾ ਕੀਤਾ 
“ਆਪ ਹੋਆ ਸਦਾ ਮੁਕਤੁ ਸਭੁ ਕੁਲੁ ਨਿਸਤਾਰਿਆ। ”? 
- ਸਿਰੀ ੪, ਵਾਰ ੧੧ਸ, ੩, ੧:੩ (86) 


ਉਧਾਰ/ਪਾਰ ਉਤਾਰਾ ਹੋਣਾ, ਤਰਨਾ 
“ਨਾਨਕ ਦਾਤਿ ਦਇਆ ਕਰਿ ਦੇਵੈ ਰਾਮ ਨਾਮਿ ਨਿਸਤਾਰੀ। ”? 
- ਆਸਾ ੪, ਛੰਤ ੯, ੧:੬ (443) 
“ਹਰਿ ਹਰਿ ਨਾਮੁ ਧਿਆਈਐ ਹਰਿ ਹਰਿ ਨਿਸਤਾਰੀ। ” (ਪਾਰ ਕਰਦਾ ਹੈ) 
- ਗੂਜ ੩, ਵਾਰ ੩:੫ (509) 
“ਸੰਤਹੁ ਗੁਰਮੁਖਿ ਨਾਮਿ ਨਿਸਤਾਰੀ। ” (ਤਰੀਦਾ ਹੈ) 
- ਰਾਮ ੩, ਅਸ ੪, ੧":੧ (910) 
ਉਧਾਰ/ਪਾਰ ਕਰੋ 
“ਗੁਰ ਦੇਵਹੁ ਸਬਦੁ ਸੁਭਾਇ ਮੈ ਮੁੜਿ ਨਿਸਤਾਰੀਐ ਰਾਮ। ”? 
੍‌੍ - ਤੁਖਾ ੪, ਛੰਤ ੧, ੩੨ (1114) 
ਉਧਾਰ, ਛੁਟਕਾਰਾ, ਪਾਰ ਉਤਾਰਾ 
“ਮਾਗਉ ਕਾਹਿ ਰੰਕ ਸਭ ਦੇਖਉ ਤੁਮ ਹੀ ਤੇ ਮੇਰੋ ਨਿਸਤਾਰੁ । ” 
- ਬਿਲਾ ਕਬ, ੭, ੧੨ (856) 
ਤਾਰਦਾ ਹੈ 
“ਗੁਰਮੁਖਿ ਮਧੁਸੂਦਨ ਨਿਸਤਾਰੇ । ”” 
- ਮਾਝ ੫. ੧੩, ੨੧ (98) 


ਹੋਰ ਰੂਪ: 
ਨਿਸਤਾਰੈ - 
“ਸਾਧਸੰਗਿ ਸਾਜਨ ਮੀਤ ਕੁਟੰਬ ਨਿਸਤਾਰੈ। ? (ਤਾਰਦਾ ਹੈ) 
- ਗਉ ੫. ਸੁਖ ੭, ੫:੨ (271) 


ਤਰ ਗਏ, ਉ-ਧਰ ਗਏ, ਮੁਕਤ ਹੋ ਗਏ 
“ਜਿਨਿ ਜਿਨਿ ਜਪੀ ਤੇਈ ਸਭਿ ਨਿਸਤ੍ਹੇ ਤਿਨ ਪਾਇਆ ਨਿਹਚਲ ਥਾਨਾਂ ਹੇ । ” 
- ਮਾਰੂ ੫, ਸੋਲਾ ੪, ੮:੩ (1075) 
ਰਾਤ ਦਿਨ ਭਾਵ ਸਦਾ, ਹਮੇਸ਼ਾਂ 
“ਪ੍ਰਾਤਹ ਕਾਲ ਲਾਗਉ ਜਨ ਚਰਨੀ ਨਿਸਬਾਸੁਰ ਦਰਸੁ ਪਾਵਉ। ” 





2464 


- ਦੇਵ ੫, ੨੬, ੧:੧ (533) 


“ਹਰਿ ਬਿਨੁ ਕੋਈ ਮਾਰਿ ਜੀਵਾਲਿ ਨ ਸਕੈ ਮਨ ਹੋਇ ਨਿਚਿੰਦ ਨਿਸਲੂ ਹੋਇ 
ਰਹੀਐ। ” 
- ਵਡ ੪, ਵਾਰ ੨੧:੪ (594) 
ਨਿਸਾਰਿਓ --- ਪਾਇਆ 
“ਕਰ ਮਹਿ ਅੰਮ੍ਰਿਤੁ ਆਣਿ ਨਿਸਾਰਿਓ। ” 
- ਆਸਾ ੫. ੭੬, ੨੧ (389) 


“ਨਿਸਿ ਅੰਧਿਆਰੀ ਸੁਤੀਏ ਕਿਉ ਪਿਰ ਬਿਨੁ ਰੈਣਿ ਵਿਹਾਇ। ” 
- ਸਿਰੀ ੧, ਅਸ ੨, ੭੧ (54) 
ਨਿਸਿ ਦਿਨਿ -- ਰਾਤ ਦਿਨ, ਹਮੇਸ਼ਾਂ, ਸਦਾ 
“ਚੇਤਨਾ ਹੈ ਤਉ ਚੇਤ ਲੈ ਨਿਸਿ ਦਿਨਿ ਮੈ ਪ੍ਰਾਨੀ। ” 
- ਤਿਲੰ ੯, ੧, ੧":੧ (726) 


ਹੋਰ ਰੂਪ: 
ਨਿਸਿਦਿਨੁ - 
“ਨਿਸਿਦਿਨੁ ਜੋ ਨਾਨਕ ਭਜੈ ਸਫਲ ਹੋਹਿ ਤਿਹ ਕਾਮ। ”” 


- ਸਲੋ ੯, ੨੦੪੨ (1427) 


“ਸੂਹਾ ਰੰਗੁ ਸੁਪਨੈ ਨਿਸੀ ਬਿਨੁ ਤਾਗੇ ਗਲਿ ਹਾਰੁ । ” 
- ਸੂਹੀ ੩, ਵਾਰ ੪ਸ, ੧, ੨:੧ (786) 


“ਹਰਿ ਭਗਤਾ ਕਾ ਮੇਲੀ ਸਰਬਤ ਸਉ ਨਿਸੁਲ ਜਨ ਟੰਗ ਧਰਿ। ”? 
- ਬਿਲਾ ੪, ਵਾਰ ੨:੩ (849) 


“'ਜਿਨਹੁ ਬਾਤ ਨਿਸੂਲ ਧੂਅ ਜਾਨੀ ਤੇਈ ਜੀਵ ਕਾਲ ਤੇ ਬਚਾ। ” 
- ਸਵ ੪, ਗਯੰ ੫:੧ (1402) 


- ਸਵ ੪, ਗਯੰ ੧:੮ (1401) 


“ਕਮਲਾ ਕੰਤ ਕਰਹਿ ਕੰਤੂਹਲ ਅਨਦ ਬਿਨੋਦੀ ਨਿਹਸੰਗਾ। ” 
- ਮਾਰੂ ੫, ਸੋਲਾ ੧੧, ੬:੩ (1082) 
<< ਬਿਨਾਂ ਸ਼ਾਸ਼ਨ ਦੇ, ਭਾਵ ਬਿਨਾਂ ਭੈ ਦੇ, ਨਿਡਰ ਹੋ 
“ਸਾਸਨਿ ਸਾਸਿ ਸਾਸਿ ਬਲੁ ਪਾਈ ਹੈ ਨਿਹਸਾਸਨਿ ਨਾਮ ਧਿਆਵੈਗੋ । ” 





2465 


- ਕਾਨ ੪, ਅਸ ੩, ੬:੧ (1310) 


(ਸੰ. ਕੰਡਾ) ਬਿਨਾ ਕੰਡੇ ਭਾਵ ਬਿਨਾਂ ਦੁਖ, ਦੁਖ ਤੋ ਰਹਿਤ 
“ਨਿਹਕੰਟਕ ਰਾਜੁ ਭੁੰਚਿ ਤੂ ਗੁਰਮੁਖਿ ਸਚੁ ਕਮਾਈ। ” 
- ਮਾਰੂ ੩, ਵਾਰ ੨:੧ (1087) 
ਹੋਰ ਰੂਪ: 
ਨਿਹਕੰਟਕੁ - 
“ਨਿਹਕੰਟਕੁ ਨਿਹਕੇਵਲੂ ਕਹੀਐ । ? 
- ਮਾਰੂ ੫, ਸੋਲਾ ੧੧, ੧੨:੧ (1083) 
ਨਿਰਛਲ ਹੋ ਕੇ, ਬਿਨਾਂ ਕਪਟ ਦੇ 
“ਨਿਹਕਪਟ ਸੇਵਾ ਕੀਜੈ ਹਰਿ ਕੇਰੀ ਤਾਂ ਮੇਰੇ ਮਨ ਸਰਬ ਸੁਖ ਪਈਐ। ”” 
- ਗੋਂਡ ੪, ੫, ੩੨ (861) 


(ਸੰ.) ਜੋ ਕਰਮਾਂ ਤੋ ਲਿਪਤ ਨ ਹੋਵੇ, ਨਿਸ਼ਕਾਮ, ਕੰਮਾਂ ਦੇਫਲ ਦੀ ਯਾਚਨਾ ਨਾ ਕਰਨ 
ਵਾਲਾ 
“ਕਰਮ ਕਰਤ ਹੋਵੈ ਨਿਹਕਰਮ । ”? 
- ਗਉ ੫. ਸੁਖ ੯, ੨:੩ (274) 
ਕਰਮਾਂ ਦੇ ਬੰਧਨ ਤੋ ਮੁਕਤ 
“ਕਉਣ ਕਰਮ ਕਉਣ ਨਿਹਕਰਮਾ ਕਉਣੁ ਸੁ ਕਹੈ ਕਹਾਏ ਜੀਉ। ” 
- ਮਾਝ ੫. ਅਸ ੩੬, ੨੩ (131) 
ਨਿਰਲੇਪ, ਕਰਮਾਂ ਦੇ ਬੰਧਨ ਤੋ ਉਤੇ 
“ਸੋ ਨਿਹਕਰਮੀ ਜੋ ਸਬਦੁ ਬੀਚਾਰੇ । ” 
- ਮਾਝ ੩, ਅਸ ੩੨, ੨੧ (128) 
ਕਲੰਕ/ਦਾਗ ਰਹਿਤ 
“ਬਲਿਹਿ ਛਲਨ ਸਬਲ ਮਲਨ ਭਗ੍ਰਿ ਫਲਨ ਕਾਨ ਕੁਅਰ ਨਿਹਕਲੰਕ ਬਜੀਡੰਕ ਚੜ੍ਹ 
ਦਲ ਰਵਿੰਦ ਜੀਉ।” 
- ਸਵ ੪, ਗਯੰ ੯੨ (1403) 
ਨਿਸ਼ਕਾਮ, ਬੇ-ਗਰਜ਼ 
“ਬਰਤੀ ਬਰਤ ਰਹੈ ਨਿਹਕਾਮ। ” 
- ਬਿਲਾ ੧, ਥਿਤੀ ੧੬:੩ (840) 


ਹੋਰ ਰੂਪ: 
ਨਿਹਕਾਮਾ - 
“ਤੀਰਥ ਬਰਤ ਨੇਮ ਸੁਚਿ ਸੰਜਮ ਸਦਾ ਰਹੈ ਨਿਹਕਾਮਾ। ? (ਨਿਸ਼ਕਾਮ) 
- ਕੇਦਾ ਕਬ, ੧, ੩:੧ (1123) 


ਨਿਹਕਾਮੀ - 
“ਸੇਵਾ ਕਰਤ ਹੋਇ ਨਿਹਕਾਮੀ।  (ਬੇਗਰਜ਼) 
-ਗਉ ੫. ਸੁਖ ੧੮, ੨:੧ (286) 





ਨਿਹਕਿੰਚਨਾ -- 


ਨਿਹਕੇਵਲ --- 


2466 


ਨਿਹਕਾਮੁ - 
“ਨਰਹਰ ਨਾਮੁ ਨਰਹਰ ਨਿਹਕਾਮੁ । ”” 


- ਗਉ ੧, ੬, ੧%":੨ (152) 


ਕੁਝ ਭੀ ਨਹੀਂ, ਨਿਕੰਮਾ (ਸ਼ਬਦਾਰਥ, ਦਰਪਣ/ਕੋਸ਼ ਨਿਰਧਨਤਾ (ਮਹਾਨਕੋਸ਼, ਨਿਰਣੈ) 
“ਏਕੋ ਦਾਨੁ ਸਰਬ ਸੁਖ ਗੁਣ ਨਿਧਿ ਆਨ ਮੰਗਨ ਨਿਹਕਿੰਚਨਾ। ”” 
- ਮਾਰੂ ੫, ਸੋਲਾ ੯, ੧੪:੩ (1080) 


(1) ਨਿਰਲੇਪ 
“ਨਾਨਕ ਨਾਮਿ ਰਤੇ ਨਿਹਕੇਵਲ ਨਿਰਬਾਣੀ । ”” 
- ਗਉਂ ੩, ੩੩, ੪:੪ (162) 
“ਦਰਸਨੁ ਦੇਖਿ ਲਈ ਨਿਹਕੇਵਲ ਜਨਮ ਮਰਣ ਦੁਖੁ ਨਾਸਾ। ” (ਆਜ਼ਾਦ, ਨਿਰਲੇਪ) 
- ਸੂਹੀ ੧, ਛੰਤ ੩, ੧:੪ (764) 
(2) ਸ਼ੁਧ, ਨਿਰਮਲ, ਪਵਿਤਰ 
“ਭੂਮੁ ਭਾਉ ਕਾਟਿ ਕੀਏ ਨਿਹਕੇਵਲ ਜਬ ਤੇ ਹਉਮੈ ਮਾਰੀ। ? 
- ਗਉਂ ੫, ੧੨੮", ੩:੧ (207) 
“ਤੀਨ ਭਵਨ ਨਿਹਕੇਵਲ ਗਿਆਨੁ । ” 
- ਆਸਾ ੧, ਅਸ ੬, ੨੨ (414) 
ਹੋਰ ਰੂਪ: 
ਨਿਹਕੇਵਲੰ - 
“ਅਸਥਾਨੁ ਹਰਿ ਨਿਹਕੇਵਲੰ ਸਤਿ ਮਤੀ ਨਾਮ ਤਪੰ। ” 
- ਗੂਜ ੧, ਅਸ ੫, ੪:੨ (505) 
ਨਿਹਕੇਵਲਾ - 
“ਹਰਿ ਭਗਤ ਨਿਜ ਨਿਹਕੇਵਲਾ ਰਿਦ ਕਰਮਣਾ ਬਚਸਾ। ” (ਪੂਰਨ ਤੌਰ ਤੇ ਪਵਿਤਰ) 
- ਗੂਜ ਜੈਦੇ, ੧, ੪:੧ (526) 
(3) ਸ਼ੁਧ/ਨਿਰਮਲ/ਪਵਿੱਤਰ ਪ੍ਰਭੂ/ਹਰੀ (ਭਾਵ) 
“ਮਨ ਰਤਿ ਨਾਮਿ ਰਤੇ ਨਿਹਕੇਵਲ ਆਦਿ ਜੁਗਾਦਿ ਦਇਆਲਾ। ” 
- ਸਾਰ ੧, ਅਸ ੨, ੩੨ (1233) 


(1) ਮੁਕਤ, ਰਹਿਤ 
“ਆਸ ਅੰਦੇਸੇ ਤੇ ਨਿਹਕੇਵਲੁ ਹਉਮੈ ਸਬਦਿ ਜਲਾਏ । ? 
- ਆਸਾ ੧, ਵਾਰ ੯ਸ, ੧, ੨:੧੮ (468) 

(2) ਦੂਜਿਆਂ ਦੀ ਸਹਾਇਤਾ ਤੋਂ ਬਿਨਾਂ, ਸੁਤੰਤਰ 
“ਜਾਵੀ ਨਾਉ ਨਰਹ ਨਿਹਕੇਵਲੂ ਰਵਿ ਰਹਿਆ ਤਿਹੁ ਲੋਈ। ” 

- ਸੂਹੀ ੧, ਛੰਤ ੧, ੩:੪ (763) 
(3) ਨਿਰਲੇਪ/ਪਵਿਤਰ ਹਰਿ (ਭਾਵ) 
“ਸਚੁ ਨਿਹਕੇਵਲੂ ਕਰਮਿ ਅਰਾਧੈ । ” 

- ਬਿਲਾ ੧, ਥਿਤੀ ੧੦:੨ (839) 





2467 


- ਆਸਾ ੫, ੮੬, ੨੧ (392) 


ਨਿਹਚਉ ---- (1) ਨਿਸ਼ਚੇ ਹੀ, ਜ਼ਰੂਰ ਹੀ, ਯਕੀਨਨ, ਬਿਨਾਂ ਸੰਸੇ, ਨਿਰਸੰਦੇਹ, ਆਵਸ਼ਯ 
“ਕਹਤ ਕਬੀਰ ਛੋਡਿ ਬਿਖਿਆ ਰਸ ਇਤੁ ਸੰਗਤਿ ਨਿਹਚਉ ਮਰਣਾ । ”” 
- ਸਿਰੀ ਕਬ, ੧, ੨:੧ (92) 
“ਸ੍ਰਿਸਟਾ ਕਰੈ ਸੁ ਨਿਹਚਉ ਹੋਇ। ” 
- ਰਾਮ ੧, ਓਅੰ ੫੦੨ (937) 
(2) ਨਿਸਚਾ, ਯਕੀਨ 
“ਗੁਰੁ ਪੂਰੇ ਤੇ ਏਹ ਨਿਹਚਉ ਪਾਈਐ। ” 
- ਗਉ ੫. ਥਿਤੀ ੧੨:੭ (299) 
(ਸੰ.) ਅਡੋਲ, ਸਥਿਰ, ਅਹਿੱਲ, ਕਾਇਮ ਰਹਿਣ ਵਾਲਾ ਅਟੱਲ 
“ਸੇ ਮਥੇ ਨਿਹਚਲ ਰਹੇ ਜਿਨ ਗੁਰਿ ਧਾਰਿਆ ਹਥੁ । ” 
- ਸਿਰੀ ੫, ੯੦, ੩੨ (49) 
“ਸਦਾ ਹਰਿ ਸਚੁ ਮਨਿ ਵਸੈ ਨਿਹਚਲ ਮਤਿ ਅਪਾਰੁ । ? 
- ਸਿਰੀ ੪, ਵਾਰ ੧ਸ, ੩, ੧:੨ (83) 
“ਸਉ ਦਾ ਮਿਲਿਆ ਨਿਹਚਲ ਚੀਤ। ”” (ਚਿਤ ਟਿਕਾਉ ਵਿਚ ਆ ਗਿਆ) 
- ਆਸਾ ੫, ੬, ੨੪ (372) 
ਸਦਾ ਕਾਇਮ ਰਹਿਣ ਵਾਲਾ, ਸਥਿਰ 
“ਨਾਨਕ ਭਏ ਅਚਿੰਤੁ ਹਰਿ ਧਨੁ ਨਿਹਚਲਾਇਆ। ” 
- ਗੂਜ ੩, ਵਾਰ ੨੦੪੫ (517) 
ਸਦਾ ਕਾਇਮ ਰਹਿਣ ਵਾਲਾ, ਸਥਿਰ 
“ਚਾਰਿ ਬਿਨਾਸੀ ਖਟਹਿ ਬਿਨਾਸੀ ਇਕ ਸਾਧ ਬਚਨ ਨਿਹਚਲਾਧਾ । ”” 
- ਸਾਰ ੫. ੬, ੨੧੨ (1204) 
ਸਦਾ ਕਾਇਮ ਰਹਿਣ ਵਾਲਾ, ਸਥਿਰ, ਅਹਿੱਲ 
“ਤੂੰ ਜੁਗੁ ਜੁਗੁ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲੁ ਕਰਤਾ ਸੋਈ। ”” 
੍‌ ੍‌ ੍‌ - ਆਸਾ ੪, ਸੋਪੁ ੧, ੫:੨ (11) 


ਹੋਰ ਰੂਪ: 
ਨਿਹਚਲੋ - 
“ਸਚੁ ਧਰਮੁ ਤਪੁ ਨਿਹਚਲੋ ਦਿਨੁ ਰੈਨਿ ਅਰਾਧਾ। ”” 


- ਮਾਰੂ ੫, ਵਾਰ ੧੯:੪ (1101) 
ਬਿਨਾ ਸੰਸੇ, ਨਿਸਚੇ ਹੀ ਯਕੀਨਨ 
“ਕੇਵਲ ਨਾਮੁ ਜਪਹੁ ਰੇ ਪ੍ਰਾਨੀ ਤਬ ਹੀ ਨਿਹਚੈ ਤਰਨਾ । ”? 
- ਪੁਭਾ ਕਬ, ੨, ੬:੨ (1349) 
ਪਛਾੜੇ, ਢਾਹੇ, ਪਟਕਾਏ 
““ਨਿਹਤੇ ਪੰਜਿ ਜੂਆ ਨ ਮੈ ਗੁਰ ਥਾਪੀ ਦਿਤੀ ਕੰਡਿ ਜੀਉ।” 
- ਸਿਰੀ ੫, ਅਸ ੨੯, ੧੮:੩ (74) 


ਨਿਹਫਲ ---- (ਸੰ.) ਫਲਰਹਿਤ, ਵਿਅਰਥ 





2468 


“ਨਿਹਫਲ ਮਾਨੁਖੁ ਜਪੈ ਨਹੀ ਨਾਮ। ? 
- ਗਉਂ ੫, ੧੨੪, ੩:੨ (190) 
“ਨਿਤ ਨਿਹਫਲ ਕਰਮ ਕਮਾਇ ਬਫਾਵੈ ਦੁਰਮਤੀਆ। ” (ਫਜੂਲ, ਨਿਕੰਮੇ ਕੰਮ) 
- ਤਿਲੰ ੪, ੨, ੧੧ (723) 
ਹੋਰ ਰੂਪ: 
ਨਿਹਫਲੰ - 
“ਨਿਹਫਲੰ ਤਸਿ ਜਨਮਸਿ ਜਾਵਤੁ ਬ੍ਰਹਮ ਨ ਬਿੰਦਤੇ । ? 
- ਮਾਝ ੧, ਵਾਰ ੨੩ਸ, ੨, ੨੧ (148) 
ਨਿਸਫਲ, ਬਿਨਾ ਕਿਸੇ ਪ੍ਰਾਪਤੀ ਦੇ, ਵਿਅਰਥ 
“ਆਤਮ ਰਤੰ ਸੰਸਾਰ ਗਹੰ ਤੇ ਨਰ ਨਾਨਕ ਨਿਹਫਲਹ । ”” 
- ਸਸ ੫, ੬੫੯੪ (1360) 
ਵਿਅਰਥ, ਨਿਸਫਲ, ਬਿਨਾਂ ਕਿਸੇ ਪ੍ਰਾਪਤੀ ਦੇ 
“ਡਾਲੀ ਲਾਗੈ ਨਿਹਫਲੁ ਜਾਇ। ? 
- ਆਸਾ ੧, ੪੪, ੨੯੧ (362) 
“ਨਿਹਫਲੁ ਤਿਨ ਕਾ ਜੀਵਿਆ ਜਿਖਸਮੁ ਨ ਜਾਣਹਿ ਆਪਣਾ ਅਵਰੀ ਕਉ ਚਿਤੁ 
ਲਾਇ। ” 
- ਗੂਜ ੩, ਵਾਰ ੨ਸ, ੩, ੧:੫ (509) 


ਅਭਾਗਾ, ਭਾਗ ਰਹਿਤ 


“ਮਹਰਾਜ ਰੋ ਗਾਥੁ ਵਾਹੂ ਸਿਉ ਲੁਭੜਿਓ ਨਿਹਭਾਗੜੋ ਭਾਹਿ ਸੰਜੋਇਓ ਰੇ। ” 
- ਟੋਡੀ ੫, ੧੯, ੧੨ (715) 


ਨਿਹਾਰਿਆ, ਵੇਖਿਆ (ਮਹਾਨ ਕੋਸ਼, ਨਿਰੜੈ, ਦਰਪਣ, ਨਿਹਾਲ ਹੋਇਆ (ਸ਼ਬਦਾਰਥ) 
“ਸਾਧ ਸੰਗਿ ਭਏ ਜਨ ਮੁਕਤੇ ਗਤਿ ਪਾਈ ਨਾਨਕ ਨਦਰਿ ਨਿਹਲੀਆ। ” 
- ਮਾਰੂ ੫, ੧੮, ੫:੩ (1004) 


ਵੇਖ 
““ਊਂਧੈ ਭਾਂਡੇ ਕਛੁ ਨ ਸਮਾਵੈ ਸੀਧੈ ਅੰਮ੍ਰਿਤੁ ਪਰੈ ਨਿਹਾਰ। ” 
- ਗੂਜ ੧, ਅਸ ੨, ੫:੨ (504) 

(1) ਵੇਖਦਾ ਹਾਂ 
“ਏਕੋ ਏਕੀ ਨੈਨ ਨਿਹਾਰਉ। ? 

- ਆਸਾ ੫, ੬੪, ੧:੧ (386) 
(2) ਨਿਹੜਾਵਉ', ਨੀਵਾਂ ਕਰਾਂ 
“ਸੀਸੁ ਨਿਹਾਰਉ ਚਰਣ ਤਲਿ ਧੂਰਿ ਮੁਖਿ ਲਾਵਉ। ”” 

- ਸ਼ੂਹੀ ੫, ੪੨, ੧੨੨ (745) 
ਵੇਖਦੇ ਹਨ 
“ਏਕੁ ਨਿਹਾਰਹਿ ਆਗਿਆ ਕਾਰ। ” 

- ਗਉਂ ੫, ੮੬, ੨:੨ (181) 





2469 


ਵੇਖੋਗੇ 
“ਸੂਰ ਨ ਬੀਰ ਨ ਮੀਰ ਨ ਖਾਨਮੰ ਸੰਗਿ ਨ ਕੋਊ ਦ੍ਰਿਸਟਿ ਨਿਹਾਰਹੁ । ” 
- ਸਪੁ ੫, ੫":੪ (1388) 
ਵੇਖਿਆ 
“ਗੁਰ ਪਰਸਾਦੀ ਨਦਰਿ ਨਿਹਾਰਾ। ”” 
- ਮਾਝ ੫, ੩੯, ੩:੨ (106) 
ਵੇਖ ਕੇ 
“ਗਰਤ ਘੋਰ ਅੰਧ ਤੇ ਕਾਢਹੁ ਪਰ੍ਭ ਨਾਨਕ ਨਦਰਿ ਨਿਹਾਰਿ। ” 
- ਕਾਨ ੫, ੧੯, ੨੨ (1301) 
ਹੋਰ ਰੂਪ: 
ਨਿਹਾਰਿਆ - 
“ਦਾਸਹ ਏਕੁ ਨਿਹਾਰਿਆ ਸਭੁ ਕਛੁ ਦੇਵਨਹਾਰ। ” (ਵੇਖਿਆ) 
- ਗਉਂ ੫. ਬਾਅ ੩੪ਸ:੧ (257) 
ਦਰਸਨੁ ਕੀਤੇ, ਵੇਖਿਆ, ਸਮਝਿਆ 
“ਜਲਿ ਥਲਿ ਮਹੀਅਲਿ ਗੁਪਤੋ ਵਰਤੈ ਗੁਰ ਸਬਦੀ ਦੇਖਿ ਨਿਹਾਰੀ ਜੀਉ। ”” 
- ਸੋਰ ੧, ੮, ੧੯੨ (597) 
“ਹਰਿ ਕਾ ਮਾਰਗੁ ਰਿੰਦੈ ਨਿਹਾਰੀ। ” (ਵੇਖੇ, ਸਮਝੇ, ਵਿਚਾਰੇ) 
- ਧਨਾ ੫. ੫੬, ੩੨ (684) 
ਹੋਰ ਰੂਪ: 
ਨਿਹਾਰੀਐ - 
“ਸਚੋ ਸਚਾ ਸਚੁ ਸਚੁ ਨਿਹਾਰੀਐ। ”! (ਦੇਖੀਏ, ਸਮਝੀਏ) 
- ਗੂਜ ੫, ਵਾਰ ੧:੨ (518) 


““ਖਿਸੈ ਜੋਬਨੁ ਬਧੈ ਜਰੂਆ ਦਿਨ ਨਿਹਾਰੇ ਸੰਗਿ ਮੀਚੁ । ” 


- ਆਸਾ ੫. ਛੰਤ ੮, ੨:੫ (458) 


ਹੋਰ ਰੂਪ: 
ਨਿਹਾਰੈ - 
“ਪੰਥੁ ਨਿਹਾਂਰੈ ਕਾਮਨੀ ਲੋਚਨ ਭਰੀ ਲੇ ਉਸਾਸਾ। ? (ਵੇਖਦੀ ਹੈ) 

- ਗਉ ਕਬ, ੬੫, ੧:੧ (337) 
“ਭਗਤ ਜਨਾ ਕੇ ਸਾਸ ਨਿਹਾਂਰੈ। ” (ਵੇਖਦਾ ਭਾਵ ਧਿਆਨ ਰਖਦਾ ਹੈ) 

- ਭੈਰ ੫, ੪੬, ੩੨ (1149) 
(1) ਮੁਰਾਦਮੰਦ, ਕਿਰਤਾਰਥ, ਮਨ-ਇਛਤ ਕਾਮਨਾਵਾਂ ਪੂਰੀਆਂ ਹੋਈਆਂ ਹੋਣਾ, ਸਭ 
ਤਰ੍ਹਾਂ ਪ੍ਰਸੰਨ ਤੇ ਸੰਤੁਸ਼ਟ 
“ਨਾਨਕ ਨਦਰੀ ਨਦਰਿ ਨਿਹਾਲ। ” 

- ਜਪੁ ੧, ੩੮,:੭ (8) 

(2) ਨਿਹਾਰ ਦੇਖ ਲਏ'ਗਾ 





2470 


“ਬਿਨੁ ਪਉੜੀ ਗੜਿ ਕਿਉ ਚੜਉ ਗੁਰ ਹਰਿ ਧਿਆਨ ਨਿਹਾਲ। ” 
- ਸਿਰੀ ੧, ੯, ੨:੩ (17) 
(3) (ਨਿਹਾਲ) ਅਨੰਦਿਤ, ਮਹਾਂ ਸੁਖੀ 
“ਪਾਰਬ੍ਰਹਮ ਜਪਿ ਸਦਾ ਨਿਹਾਲ। ”” 
- ਸੋਰ ੫, ੩੯, ੧":੨ (619) 


ਵੇਖਦੀ ਰਹਾਂ 
“ਸਜਣ ਮੁਖੁ ਅਨੂਪੁ ਅਠੇ ਪਹਰ ਨਿਹਾਲਸਾ। ”” 
- ਮਾਰੂ ੫, ਵਾਰ ੧੭ਸ, ੫. ੨:੧ (1100) 


ਨਿਹਾਲ ਕਰਨਾ, ਅਨੰਦਿਤ/ਸੰਤੁਸ਼ਟ/ ਸੁਖੀ ਕਰਨਾ 
“ਅਪਣੀ ਕੁਦਰਤਿ ਆਪੇ ਜਾਣੈ ਨਦਰੀ ਨਦਰਿ ਨਿਹਾਲਣਾ। ” 
- ਮਾਰੂ ੫, ਸੋਲਾ ੬, ੭:੩ (1077) 


(1) ਸੁਖੀ, ਅਨੰਦਿਤ, ਪ੍ਰਸੰਨ 
“ਚਲਿਤ ਤੁਮਾਰੇ ਪ੍ਰਗਟ ਪਿਆਰੇ ਦੇਖਿ ਨਾਨਕ ਭਏ ਨਿਹਾਲਾ। ”” 
- ਮਾਝ ੫, ੩੩, ੪:੩ (104) 

(2) ਨਿਹਾਲ/ਅਨੰਦਿਤ ਕਰਨ ਵਾਲੇ 
“ਤਉ ਸਰਣਾਗਤਿ ਨਦਰਿ ਨਿਹਾਲਾ। ”” 

- ਗਉਂ ੧, ਅਸ ੧੭, ੧":੨ (228) 
(3) ਵੇਖਿਆ 
“ਅਭਰਤ ਸਿੰਚਿ ਭਏ ਸੁਭਰ ਸਰ ਗੁਰਮਤਿ ਸਾਚੁ ਨਿਹਾਲਾ । ”” 

- ਸਾਰ ੧, ਅਸ ੨, ੩੧੧ (1233) 


(1) ਨਿਹਾਰ/ਦੇਖ ਕੇ 
“ਤ੍ਰਿਭਿਵਣ ਖੋਜਿ ਢੰਢੋਲਿਆ ਗੁਰਮੁਖਿ ਖੋਜਿ ਨਿਹਾਲਿ। ? 
- ਸਿਰੀ ੧, ੧੭, ੪:੨ (20) 
“ਤਨਿ ਸੋਹੈ ਮਨੁ ਮੋਹਿਆ ਰਤੀ ਰੰਗਿ ਨਿਹਾਲਿ। ” 
- ਸਿਰੀ ੧, ਅਸ ੫, ੩:੨ (56) 
“ਬਨ ਫਿਰਿ ਥਕੇ ਬਨਵਾਸੀਆ ਪਿਰੁ ਗੁਰਮਤਿ ਰਿਦੈ ਨਿਹਾਲਿ। ” (ਵੇਖ) 
- ਗਉ ੪, ਕਰ ੨, ੧:੨ (234) 
“ਸੋ ਸਚੁ ਤੇਰੈ ਨਾਲਿ ਹੈ ਗੁਰਮੁਖਿ ਨਦਰਿ ਨਿਹਾਲਿ। ? (ਗੁਰਾਂ ਦੁਵਾਰੇ ਨਜ਼ਰ ਨਾਲ 
ਵੇਖ) 
- ਸੂਹੀ ੩, ਅਸ ੩, ੧੧:੧ (755) 
(2) ਅਨੰਦਿਤ/ਸੁਖੀ ਕਰ 
“ਜਲਿ ਥਲਿ ਮਹੀਅਲਿ ਪੂਰਿਆ ਪ੍ਰਭੁ ਆਪਣੀ ਨਦਰਿ ਨਿਹਾਲਿ। ” 
- ਸਿਰੀ ੫, ੮੭, ੨੨ (48) 
“ਜੋ ਭਾਵੈ ਸੋ ਭੁੰਚਿ ਤੂ ਗੁਰਮੁਖਿ ਨਦਰਿ ਨਿਹਾਲਿ। ” (ਗੁਰੂ ਰਾਹੀ' ਹਰਿ ਦੀ ਮਿਹਰ 
ਦੀ ਨਜ਼ਰ ਨਾਲ ਸੁਖੀ ਹੋ ਜਾਹ) 
- ਵਡ ੩, ੩, ੨੨ (569) 


ਨਿਹਾਲਿਓਨੁ -- ਨਿਹਾਲ/ਅਨੰਦਿਤ/ਸੁਖੀ ਕੀਤਾ 





2471 


“ਦਾਸ ਰਖੇ ਕੰਠਿ ਲਾਇ ਨਦਰਿ ਨਿਹਾਲਿਓਨੂ । ” 
- ਸੋਰ ੪, ਵਾਰ ੨੮:੪ (653) 


ਨਿਹਾਲਿਆ -- (1) ਦ੍ਰਿਸ਼ਟੀਗੋਚਰ ਰਖਨਾ, ਨਜ਼ਰ ਸਾਹਮਣੇ ਰਖਨਾ 
“ਓਨੀ ਚਲਣੁ ਸਦਾ ਨਿਹਾਲਿਆ ਹਰਿ ਖਰਚੁ ਲੀਆ ਪਤਿ ਪਾਇ। ” 
- ਸਿਰੀ ੪, ੭੦, ੨੨ (42) 
(2) ਵੇਖਿਆ 
“ਜਿਨਿ ਕਰਿ ਉਪਦੇਸੁ ਗਿਆਨ ਅੰਜਨੁ ਦੀਆ ਏਨ੍ਹੀ ਨੇੜ੍ਹੀ ਜਗਤੁ ਨਿਹਾਲਿਆ। ”? 
- ਆਸਾ ੧, ਵਾਰ ੧੩:੨ (470) 


ਨਿਹਾਲਿਹ --- ਤਕੀਏ, ਧਿਆਨ ਵਿਚ ਰਖੀਏ 
“ਸਾਹਿਬੁ ਸਮਾਲਿਹ ਪੰਥੁ ਨਿਹਾਲਿਹ ਅਸਾ ਭਿ ਓਥੈ ਜਾਣਾ। ? 
- ਵਡ ੧, ਅਲਾ ੨, ੧:੩ (579) 


ਨਿਹਾਲੀ ---- (1) ਵੇਖਾਂ 
“ਨੈਨ ਨਿਹਾਲੀ ਤਿਸੁ ਪੁਰਖ ਦਇਆਲੈ । ” 
- ਮਾਝ ੫, ੨੭, ੨੪੨ (102) 
“ਮਨ ਤਨ ਅੰਤਰਿ ਤੁਧੁ ਨਦਰਿ ਨਿਹਾਲੀ। ” (ਵੇਖਦਾ ਹਾਂ) 
-ਮਾਝ ੫. ਅਸ ੩੭, ੬੨ (132 
(2) ਰਜਾਈ, ਤੁਲਾਈ 
“ਲਾਲ ਨਿਹਾਲੀ ਫੂਲ ਗੁਲਾਲਾ । ”” 
- ਗਉ ੧, ਅਸ ੧੦, ੨੨ (225) 
(3) ਨਿਹਾਲ/ਅਨੰਦਿਤ ਹੁੰਦੀ ਹਾਂ 
“ਪੰਧਿ ਜੁਲੰਦੜੀ ਮੇਰਾ ਅੰਦਰੁ ਠੰਢਾ ਗੁਰ ਦਰਸਨੁ ਦੇਖਿ ਨਿਹਾਲੀ। ” 
- ਰਾਮ ੫, ਵਾਰ ੧੭ਸ, ੫, ੧:੨ (964) 


-<= ਵੇਖਿਆ ਜਾਂਦਾ ਹੈ 
“ਸਚੀ ਨਦਰਿ ਨਿਹਾਲੀਐ ਬਹੁੜਿ ਨਪਾਵੈ ਤਾਉ। ” 
- ਸਿਰੀ ੧, ੧੫, ੨੩ (19) 
“ਨਾਨਕ ਦਾਸੁ ਸਦਾ ਗੁਣ ਗਾਵੈ ਇਕ ਭੋਰੀ ਨਦਰਿ ਨਿਹਾਲੀਐ। ” (ਵੇਖੋ) 
- ਮਾਝ ੫, ੨੮, ੪:੩ (102) 


“ਅੰਦਰੁ ਲਗਾ ਰਾਮ ਨਾਮਿ ਅੰਮ੍ਰਿਤ ਨਦਰਿ ਨਿਹਾਲ । ? 
- ਸਿਰੀ ੫, ੮੬, ੧:੩ (98) 
“ਹਰਿ ਤੁਧਹੁ ਬਾਹਰਿ ਕਿਛੁ ਨਹੀ ਗੁਰਸਬਦੀ ਵੇਖਿ ਨਿਹਾਲ । ” 
- ਸਿਰੀ ੪, ਵਾਰ ੭੫ (85) 
(2) ਦੇਖ ਲੈ 
“ਤਿਤੁ ਫਲ ਰਤਨ ਲਗਹਿ ਮੁਖਿ ਭਾਖਿਤ ਹਿਰਦੈ ਰਿਦੈ ਨਿਹਾਲੂ। ”” 
- ਮਾਝ ੧, ਵਾਰ ੨੦ਸ, ੧, ੨:੨ (147) 


“ਜਲਿ ਥਲਿ ਪੂਰਿ ਰਹਿਆ ਬਨਵਾਰੀ ਘਟਿ ਘਟਿ ਨਦਰਿ ਨਿਹਾਲੇ। ”” 





2472 


- ਸਿਰੀ ੫, ਛੰਤ ੨, ੧੫ (79) 
(2) ਅਨੰਦਿਤਾ/ਸੁਖ ਕਰ ਦਿੰਦਾ ਹੈ 
“ਸਚਾ ਸਾਹਿਬੁ ਸਚੀ ਨਾਈ ਵੇਖੈ ਨਦਰਿ ਨਿਹਾਲੇ। ? 

- ਵਡ ੫, ਅਲਾ ੩, ੧:੫ (584) 


“ਹਰਿ ਸਕਤ ਸਰਨ ਸਮਰਥ ਨਾਨਕ ਆਨ ਨਹੀ ਨਿਹੋਰ । ? 
- ਕੇਦਾ ੫, ੧੦, ੨੧੨ (1121) 


“ਸੇਵਾ ਕਰਉ ਦਾਸ ਦਾਸਨ ਕੀ ਅਨਿਕ ਭਾਂਤਿ ਤਿਸੁ ਕਰਉ ਨਿਹੋਰਾ। ”” 

- ਗਉ ੫, ੧੨੧", ੧:੧ (204) 
“ਕਰਉ ਨਿਹੋਰਾ ਬਹੁਤੁ ਬੇਨਤੀ ਸੇਵਉ ਦਿਨੁ ਰੈਨਾਈ। ” 

- ਸਾਰ ੫, ੧੫, ੩੧ (1207) 


(2) ਮੁਥਾਜੀ, ਅਹਿਸਾਨ 
“ਤਬ ਕਾਹੂ ਕਾ ਕਵਨੁ ਨਿਹੋਰਾ। ” 


- ਗਉਂ ਕਬ, ੨੨, ੧":੨ (328) 
ਹੋਰ ਰੂਪ: 
ਨਿਹੋਰੋ - 
“ਕਾਟਿ ਸਿਲਕ ਕੀਨੋ ਅਪੁਨੋ ਦਾਸਰੋ ਤਉ ਨਾਨਕ ਕਹਾ ਨਿਹੋਰੋ । ” 
- ਸੋਰ ੫, ੩੫, ੨੧੨ (618) 


“ਕਿਆ ਹਮ ਕਿਰਮ ਨਾਨ ਨਿਕ ਕੀਰੇ ਤੁਮ ਵਡ ਪੁਰਖ ਵਡਾਗੀ । ”” 
- ਧਨਾ ੪, ੨, ੩੧ (667) 


ਨਿਕਸਤ ---- ਨਿਕਲਦਾ 
“ਮਨੁ ਮਾਇਆ ਮੈ ਰਾਮਿ ਰਹਿਓ ਨਿਕਸਤ ਨਾਹਿਨ ਮੀਤ। ”” 
- ਸਲੋ ੯, ੩੭੧ (1428) 


(ਸੰ.) ਕਢਵਾਈ, ਕੱਢ ਦਿਤੀ 
“ਜਉ ਗੁਰਦੇਵ ਸਿਹਜ ਨਿਕਸਾਈ। ”” 
- ਭੈਰ ਨਾਮ, ੧੧, ੬:੪ (1167) 


ਨਿਕਲ, ਭਜਾ ਜਾਂਦਾ 
“ਨਿਕਸਿ ਜਾਤਉ ਰਹੇ ਅਸਥਿਰੁ ਜਾਮਿ ਸਚੁ ਪਛਾਣਿਆ। ” (ਨਿਕਲ ਜਾਣ ਵਾਲਾ 
ਟਿੱਕ ਨ ਰਹਿਣ ਵਾਲਾ ਮਨ) 
- ਗਉ ੧. ਛੰਤ ੧, ੩:੪ (242) 
“ਕਮਲ ਹੇਤਿ ਬਿਨਸਿਓ ਹੈ ਭਵਰਾ ਉਨਿ ਮਾਰਗੁ ਨਿਕਸਿ ਨ ਪਾਇਓ। ” (ਨਿਕਲਣ 
ਦਾ) 
- ਧਨਾ ੫, ੨, ੧:੨ (670) 


ਨਿਕਸਿਓ --- (1) ਨਿਕਲਿਆ ਭਾਵ ਪੈਦਾ ਹੋਇਆ 





2473 


“ਭਾਹਿ ਬਲੰਦੀ ਵਿਝਵੀ ਧੂਉ ਨ ਨਿਕਸਿਓ ਕਾਇ। ”” 
- ਸਿਰੀ ੧, ੧੪, ੧:੨ (19) 
(2) ਬਾਹਰ ਨਿਕਲਣਾ 
“ਬੁਡਤ ਘੋਰ ਅੰਧ ਕੂਪ ਮਹਿ ਨਿਕਸਿਓ ਮੇਰੇ ਭਾਈ ਰੇ। ? 
੍‌੍ ੍‌੍ - ਆਸਾ ੫, ੨੬, ੧੯੨ (377) 
“ਗਰਭ ਜੋਨਿ ਛੋਡਿ ਜਉ ਨਿਕਸਿਓ ਤਉ ਲਾਗੋ ਅਨਠਾਂਹੀ। ” 
- ਸਾਰ ੫, ੧੬, ੧੨ (1207) 
(3) ਨਿਕਲਿਆ ਭਾਵ ਛੁਟਕਾਰਾ ਪਾਇਆ, ਮੁਕਤ ਹੋਇਆ 
“ਸਾਧਸੰਗਿ ਇਨ ਦੁਖ ਤੇ ਨਿਕਸਿਓ ਨਾਨਕ ਏਕ ਪਰੀਤ। ? 
- ਧਨਾ ੫, ੯, ੪੧੨ (673) 
(4) ਨਿਕਲਣਾ ਭਾਵ ਲੰਘਣਾ 
“ਖਾਰਗਿ ਮੋਤੀ ਬੀਥਰੇ ਅੰਧਾ ਨਿਕਸਿਓ ਆਇ। ” 
- ਸਲੋ ਕਬ, ੧੧੪:੧ (1370) 


ਨਿਕਸਿਆ --- (1) ਬਾਹਰ ਨਿਕਲਣਾ 
“ਨਿਕਸਿਆ ਫੂਕ ਤ ਹੋਇ ਗਇਓ ਸੁਆਹਾ। ” 
- ਆਸਾ ੫, ੮੬, ੨੪ (392) 

“ਮਨੁ ਤਉ ਮੈਗਲੁ ਹੋਇ ਰਹਾ ਨਿਕਸਿਆ ਕਿਉ ਕਰਿ ਜਾਇ। ?” 

- ਗੂਜ ੩, ਵਾਰ ੪ਸ, ਕਬ, ੧:੨ (509) 
(2) ਨਿਕਲਣਾ ਭਾਵ ਵੱਖ ਹੋਣਾ 
“ਅੰਭੈ ਸੇਤੀ ਅੰਭੁ ਰਲਿਆ ਬਹੁੜਿ ਨ ਨਿਕਸਿਆ ਜਾਇ। ” 

- ਰਾਮ ੩, ਵਾਰ ੧ਸ, ੩, ੧:੫ (947) 


(1) ਬਾਹਰ ਨਿਕਲਣਾ, ਵਖ ਹੋਣਾ 
“ਜਹ ਜਹ ਦੇਖਾ ਤਹ ਤਹ ਤੂ ਹੈ ਤੁਝ ਤੇ ਨਿਕਸੀ ਫੂਟਿ ਮਰਾ। ” 

- ਸਿਰੀ ੧, ੩੧, ੧੨ (25) 
(2) ਨਿਕਲ ਗਈ ਭਾਵ ਭਜ ਗਈ, ਮੁਕ ਗਈ 
“ਅਨਦੁ ਭਇਆ ਨਿਕਸੀ ਸਭ ਪੀਰਾ ਸਗਲ ਬਿਨਾਸੇ ਦਰਦਾ ਜੀਉ। ” 

- ਮਾਝ ੫, ੨੪, ੨:੩ (101) 
(3) ਨਿਕਲੀ, ਭਾਵ ਰਹੀ 
“ਧਰਮ ਰਾਇ ਜਸ ਲੇਖਾ ਮਾਗੈ ਬਾਕੀ ਨਿਕਸੀ ਭਾਰੀ। ”” 

- ਮਾਰੂ ਕਬ, 2, ੨੪੧ (1104) 


ਨਿਕਲਣਾ 
“ਤ੍ਰਿਸਨਾ ਪੰਖੀ ਫਾਸਿਆ ਨਿਕਸੁ ਨ ਪਾਏ ਮਾਇ। ”? 
- ਸਿਰੀ ੫, ੯੧, ੩:੨ (50) 


“ਭਰਮ ਮੋਹ ਧ੍ਰੋਹ ਸਭਿ ਨਿਕਸੇ ਜਬ ਕਾ ਦਰਸਨੁ ਪਾਇਆ। ”? 

- ਆਸਾ ੫. ੪, ੪:੧ (380) 
“ਭਾਰੇ ਢਹਤੇ ਢਹਿ ਪਏ ਹਉਲੇ ਨਿਕਸੇ ਪਾਰਿ। ” (ਪਾਰ ਹੋ ਗਏ) 

- ਰਾਮ ੧, ਓਅੰ ੩੧੨ (933) 





2474 


ਹੋਰ ਰੂਪ: 
ਨਿਕਸੈ - 
“ਬਿਸੀਅਰੁ ਕਉ ਬਹੁ ਦੂਧੁ ਪੀਆਈਐ ਬਿਖੁ ਨਿਕਸੈ ਫੋਲਿ ਫੁਲੀਠਾ। ” (ਨਿਕਲੇਗੀ) 
- ਗਉ ੪, ੬੧, ੩:੨ (171) 
“ਜਿਹਵਾ ਬਚਨੁ ਸੁਧੁ ਨਹੀ ਨਿਕਸੈ ਤਬਰੇ ਧਰਮ ਕੀ ਆਸ ਕਰੈ। ” (ਨਿਕਲਦੇ, 
ਉਚਾਰਨ ਕੀਤੇ ਜਾਂਦੇ) 
- ਆਸਾ ਕਬ, ੧੫, ੩੨ (479) 
“ਜਿਉ ਜਲੁ ਜਲ ਮਹਿ ਪੈਸਿ ਨ ਨਿਕਸੈ ਤਿਉ ਢੁਰਿ ਮਿਲਿਓ ਜੁਲਾਹੋ । ? 
(ਨਿਕਲਦਾ/ਵਖ ਹੁੰਦਾ) 
- ਧਨਾ ਕਬ, ੩, ੧:੨ (692) 
“ਏਹੁ ਮਨੁ ਮਾਇਆ ਮੋਹਿਆ ਅਉਧੁ ਨਿਕਸੈ ਸਬਦਿ ਵਿਚਾਰੀ। ” (ਨਿਕਲਦਾ ਭਾਵ 
ਬਚਦਾ ਹੈ) 
- ਰਾਮ ੧, ਅਸ ੯, ੨੪੧੧ (908) 


“ਮਨੁ ਤਉ ਮੈਗਲੁ ਹੋਇ ਰਹਿਓ ਨਿਕਸੋ ਕਿਉ ਕੈ ਜਾਇ। ”? 
- ਸਲੋ ਕਬ, ੫੮:੨ (1367) 


“ਜੋ ਮਰਿ ਜੰਮੇ ਸੁ ਕਚੁ ਨਿਕਚੁ । ? 
- ਆਸਾ ੧, ਵਾਰ ੨ਸ, ੧, ੧:੧੨ (463) 


“ਹਰਿ ਕੈ ਨਿਕਟਿ ਨਿਕਟਿ ਹਰਿ ਨਿਕਟ ਹੀ ਬਸਤੇ ਤੇ ਹਰਿ ਕੇ ਜਨ ਸਾਧੂ ਹਰਿ 
ਭਗਾਤ। ” 
- ਸਾਰ ੪, ੮, ੨:੧ (1200) 
ਨਿਕਟਵਰਤੀ - ਕੋਲ/ਨੇੜੇ ਰਹਿਣ ਵਾਲਾ, ਭਾਵ ਮੁਸਾਹਿਬ 
“ਜਾਂ ਚੈ ਘਰਿ ਨਿਕਟਵਰਤੀ ਅਰਜਨੁ ਧੂ ਪ੍ਰਹਲਾਦੁ ਅੰਬਰੀਕੁ ਨਾਰਦੁ ਨੇਜੈ ਸਿਧ ਬੁਧ 
ਗਣ ਗੰਧਰਬ ਬਾਨਵੈ ਹੇਲਾ। ”” 
- ਮਲਾ ਨਾਮ, ੧, ੫:੧ (1292) 
ਨਿਕਟਾਇਓ -- ਨੇੜੇ, ਕੋਲ 
“ਹਉ ਹਉ ਭੀਤਿ ਭਇਓ ਹੈ ਬੀਚੋ ਸੁਨਤ ਦੇਸਿ ਨਿਕਟਾਇਓ। ”” 
- ਸੋਰ ੫, ੬੧, ੩:੧ (624) 
ਨਿਕਟਾਨੀ --- ਨੇੜੇ, ਪਾਸ, ਕੋਲ 
“ਰੋਗ ਸੋਗ ਦੁਖ ਜਰਾ ਮਰਾ ਹਰਿ ਜਨਹਿ ਨਹੀ ਨਿਕਟਾਨੀ। ” 
- ਟੋਡੀ ੫, ੧, ੨:੧ (711) 


“ਹਰਿ ਸੰਤਹੁ ਦੇਖਹੁ ਨਦਰਿ ਕਰਿ ਨਿਕਟਿ ਵਸੈ ਭਰਪੂਰਿ। ” 
- ਸਿਰੀ ੩, ੩੭, ੨੧ (27) 





2475 


ਨੇੜੇ/ਪਾਸ/ਕੋਲ/ਅੰਗ ਸੰਗ ਰਹਿਣ ਵਾਲਾ 
“ਸੇਵਕ ਕਉ ਨਿਕਟੀ ਹੋਇ ਦਿਖਾਵੈ । ”” 
- ਆਸਾ ੫, ੧੨੯, ੧":੧ (403) 


- ਭੈਰ ੫, ੧੬, ੧:੩ (1139) 


- ਰਾਮ ੩, ਵਾਰ ੧੯ਸ, ੧, ੨:੬ (956) 


“ਤਿਨ ਮੁਖਿ ਟਿਕੇ ਨਿਕਲਹਿ ਜਿਨ ਮਨਿ ਸਚਾ ਨਾਉ।” 
- ਸਿਰੀ ੧, ੬, ੨੧੨ (16) 
(2) ਬਾਹਰ ਆਉਣਾ 
“ਬਹੁਤੁ ਪਏ ਅਸਗਾਹ ਗੋਤੇ ਖਾਹਿ ਨ ਨਿਕਲਹਿ। ”” 
- ਮਾਝ ੧, ਵਾਰ ੧੭ਸ, ੧, ੧:੪ (146) 
“ਜਹ ਭੰਡਾਰੀ ਹੁ ਗੁਣ ਨਿਕਲਹਿ ਤੇ ਕੀਅਹਿ ਪਰਵਾਣੁ । ”” 
੍‌੍ - ਸਾਰ ੪, ਵਾਰ ਪਸ, ੨, ੨:੩ (1239) 


-<< ਬਾਹਰਿ ਕਢਾਵੈ 
“ਤਾਹਿ ਤ੍ਰਾਹਿ ਸਰਨਿ ਜਨ ਆਏ ਗੁਰੁ ਹਾਥੀ ਦੇ ਨਿਕਲਾਵੈਗੋ । ” 
- ਕਾਨ ੪, ਅਸ ੫, ੪:੨ (1311) 


- ਮਾਰੂ ੫. ੩੧, ੩:੧ (1007) 
(2) ਪ੍ੁਗਟ ਹੋਣਾ, ਸਾਹਮਣੇ ਆਉਣਾ 
“ਦੁਖ ਕੀਆ ਪੰਡਾ ਖੁਲ੍ਹੀਆ ਸੁਖੁ ਨ ਨਿਕਲਿਓ ਕੋਇ। ? 
- ਸਾਰ ੪, ਵਾਰ ਦਸ, ੧, ੧੩ (1240) 


“ਲੋਭ ਵਿਕਾਰ ਨਾਵ ਡੁਬਦੀ ਨਿਕਲੀ ਜਾ ਸਤਿਗੁਰਿ ਨਾਮੁ ਦਿੜਾਏ। ” 
- ਆਸਾ ੪, ਛੱਤ ੯, ੨:੪ (443) 


“ਫਾਥੇ ਸੇਈ ਨਿਕਲੇ ਜਿ ਗੁਰ ਕੀ ਪੈਰੀ ਪਾਹਿ। ” 


- ਸਿਰੀ ੫, ੭੩, ੩:੩ (43) 


“ਜੋ ਪਾਵਹਿ ਭਾਂਡੇ ਵਿਚਿ ਵਸਤੁ ਸਾ ਨਿਕਲੈ ਕਿਆ ਕੋਈ ਕਰੇ ਵੇਚਾਰਾ। ? 
- ਆਸਾ ੪, ਛੰਤ ੧੭, ੨੩ (449) 
(2) ਦੂਰ ਹੋਵੇ 





2476 


“ਕੂੜੈ ਕੀ ਪਾਲਿ ਵਿਚਹੁ ਨਿਕਲੈ ਤਾ ਸਦਾ ਸੁਖੁ ਹੋਇ। ” 
- ਗੂਜ ੩, ੩, ੩੨ (490) 
ਨਿਰੋਲ ਕੱਚੇ 
“ਜੋ ਮਰਿ ਜੰਮਹਿ ਕਾਚ ਨਿਕਾਚੇ । ? 
- ਮਾਰੂ ੩, ਸੋਲਾ ੧੨, ੬:੨ (1055) 


- ਮਲਾ ੧, ਵਾਰ ੨੭:੪ (1291) 


ਬੇਮੁਥਾਜ, ਬੇਪਰਵਾਹ 
“ਪ੍ਰਭ ਜੀ ਭਾਣੀ ਭਈ ਨਿਕਾਣੀ ਸਫਲ ਜਨਮੁ ਪਰਵਾਨਾ। ” 
- ਸੂਹੀ ੫, ਛੰਤ ੪, ੪:੪ (779) 
ਬੇਪਰਵਾਹ, ਬੇਮੁਥਾਜ 
“ਕਹੁ ਨਾਨਕ ਜਿਨ ਸਤਿਗੁਰੁ ਭੇਟਿਆ ਸੇ ਸਭ ਤੇ ਭਏ ਨਿਕਾਣੇ । ” 
- ਸੂਹੀ ੫, ੫੧, ੪੨ (748) 
ਨਿਕੰਮੀ 
“ਇਕਸੁ ਹਰਿ ਜੀਉ ਬਾਹਰੀ ਸਭ ਫਿਰੈ ਨਿਕਾਮੀ। ? 
- ਮਾਰੂ ੫, ਵਾਰ ੧੪:੨ (1099) 
ਨਿਕਾਲ, ਕੱਢ 
“ਆਧ ਘਰੀ ਕੋਊ ਨਹਿ ਰਾਖੈ ਘਰ ਤੇ ਦੇਤ ਨਿਕਾਰਿ। ” 
- ਦੇਵ ੯, ੨, ੧:੨ (536) 
ਬਾਹਰ ਕੱਢਣ ਦਾ ਭਾਵ, ਇਥੇ ਦੇਸ਼ ਨਿਕਾਲਾ 
“ਰੋਵੈ ਰਾਮੁ ਨਿਕਾਲਾ ਭਇਆ। ”” 
- ਰਾਮ ੩, ਵਾਰ ੧੪ਸ, ੧, ੧:੫ (953) 
ਬਾਹਰ ਕਢੇ 
“ਚਉਦਹ ਰਤਨ ਨਿਕਾਲਿਅਨੁ ਕਰਿ ਆਵਾਗਉਣ ਚਿਲਕਿਓਨੁ । ” 
- ਰਾਮ ਬਸ, ਵਾਰ ੪:੪ (967) 


ਛੋਟੀ, ਲਘੂ ਅਕਾਰ ਦੀ 
“ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ। ” 
- ਰਾਮ ੩, ਅਨੰ ੧੪:੪ (918) 


ਛੋਟੀ, ਨਿਕੀ 
“ਨਿਕੁਟੀ ਦੇਹ ਦੇਖਿ ਧੁਨਿ ਉਪਜੈ ਮਾਨ ਕਰਤ ਨਹੀ ਬੂਝੈ । ” 
__= ਸਿਰੀ ਬੇਣੀ, ੧, ੫:੧ (93) 
ਨਿਰੋਲ 
“ਸੰਪੈ ਦੁਧੁ ਪੀਆਈਐ ਅੰਦਰਿ ਵਿਸੁ ਨਿਕੋਰ। ” 
- ਸੂਹੀ ੩, ਅਸ ੩, ੧੬੨ (755) 





2477 


ਨਾਸ ਕਰਨ ਵਾਲਾ 
“ਭੈ ਭੈਜਨੁ ਅਤਿ ਪਾਪ ਨਿਖੰਜਨੁ ਮੇਰਾ ਪੁਭੁ ਅੰਤਿ ਸਖਾਈ। ”” 
- ਰਾਮ ੩, ਅਸ ੩, ੨੦੯੧ (910) 
ਨਾਸ/ਨਿਕੰਮਾ/ਨਿਰਅਸਰ ਕਰ ਦੇਣ ਵਾਲਾ 
“ਅੰਤਿ ਚਲਦਿਆ ਹੋਇ ਬੇਲੀ ਜਮਦੂਤ ਕਾਲੁ ਨਿਖੰਜਨੋ । ” 
- ਰਾਮ ਸੂੰਦ, ਸਦ ੨:੪ (923) 
ਅਬਿਨਾਸੀ, ਨਾਸ ਰਹਿਤ 
“ਤਉ ਹੋਇ ਨਿਖਿਅਉ ਅਖੈ ਪਦੁ ਲਹੈ । ” 
- ਗਉਂ ਕਬ, ਬਾਅ ੮:੪ (340) 
ਮੁਕੇ, ਘਟ ਹੋਏ 
“ਅੰਤਰਿ ਨਵਨਿਧਿ ਨਾਮੁ ਹੈ ਖਾਨਿ ਖਰਚਨਿ ਨ ਨਿਖੁਟਈ ਹਰਿ ਗੁਣ ਸਹਜਿ 
ਰਵੰਨਿ। ”? 
- ਸੂਹੀ ੩, ਅਸ ੩, ੩੨੨ (756) 


ਮੁਕਣਾ, ਖਤਮ ਹੋਣਾ 
“ਕਰਤਾ ਕਰੇ ਸੁ ਹੋਗੁ ਕੂੜੁ ਨਿਖੁਟਸੀ। ” 


- ਮਲਾ ੧, ਵਾਰ ੨੬:੮ (1290) 


ਖਤਮ ਹੋਣਾ, ਮੁਕਣਾ 
““ਪੀਵਿ ਰਹੇ ਜਲ ਨਿਖੁਟਤ ਨਾਹੀ। ” 
- ਗਉ ਕਬ, ੧, ੩:੨ (323) 
“ਖਾਤ ਖਰਚਤ ਕਿਛੁ ਨਿਖੁਟਤ ਨਾਹੀ ਅਗਨਤ ਭਰੇ ਭੰਡਾਰੇ । ” 
- ਸਾਰ ੫, ੮੦, ੨੧ (1220) 
ਮੁਕਣਾ, ਖਤਮ ਹੋਣਾ 
““ਨਿਖੁਟਿ ਨ ਜਾਈ ਮੂਲਿ ਅਤੁਲ ਭੰਡਾਰਿਆ। ” 
- ਗਉ ੫. ਵਾਰ ੯ਸ, ੫, ੧:੩ (320) 
ਮੁਕ ਗਈ, ਖਤਮ ਹੋ ਗਈ 
“ਤੂਟੇ ਤਾਗੇ ਨਿਖੁਟੀ ਪਾਨਿ। ” 
- ਗੋਂਡ ਕਬ, ੬, ੧:੧ (871) 
ਖਤਮ ਹੋ ਗਈਆਂ, ਮੁਕ ਗਈਆਂ 
“ਸਭੇ ਧਿਰਾਂ ਨਿਖੁਟੀਅਸੁ ਹਿਰਿ ਲਈਅਸੁ ਧਰਤੇ । ” 
- ਗਉ ੪, ਵਾਰ ੩੨:੬ (317) 
ਖਤਮ ਹੋ ਭਾਵ ਨਾਸ ਹੋ ਜਾਂਦਾ ਹੈ, ਹਾਰ ਜਾਂਦਾ ਹੈ 
“ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ। ” 
- ਰਾਮ ੩. ਵਾਰ ੧੩ਸ, ੧, ੨੬ (953) 
ਹੋਰ ਰੂਪ: 
ਨਿਖੁਟੈ - 





2478 


“ਅਅਖੁਟੁ ਨਾਮ ਧਨੁ ਕਦੇ ਨਿਖੁਟੈ ਨਾਹੀ ਕਿਨੈ ਨ ਕੀਮਤਿ ਹੋਇ। ” (ਮੁਕੇ) 
- ਸੋਰ ੩, ੨, ੧:੨ (600) 


--- ਮੁਕਦਾ, ਖਤਮ ਹੁੰਦਾ 
“ਨਾਨਕ ਪਿੰਡੁ ਬਖਸੀਸ ਕਾ ਕਬਹੂੰ ਨਿਖੂਟਸਿ ਨਾਹਿ। ” 
- ਆਸਾ ੧, ੩੨, ੪੧੨ (358) 


- ਆਸਾ ਕਬ, ੧੧, ੧:੧ (478) 


“ਦੁਖ ਅਨੇਰਾ ਭੈ ਬਿਨਾਸੇ ਪਾਪ ਗਏ ਨਿਖੂਟਿ। ” 


- ਗੂਜ ੫, ੨੯, ੧:੨ (502) 


- ਆਸਾ ੫, ੯੯, ੨੧ (395) 


“ਤਜਿ ਭਰਮ ਕਰਮ ਬਿਧਿ ਨਿਖੇਧ ਰਾਮ ਨਾਮੁ ਲੇਹੀ। ” 
- ਧਨਾ ਕਬ, ੫. ੪:੧ (692) 
ਨਿਖੇਧਿਆ --- ਨਿਰਾਦਰਿਆ, ਨਿਕਾਰਿਆ, ਨਿੰਦਿਆ 
“ਹਰਿ ਰਸਿਕ ਬੈਰਾਗੀ ਨਾਮਿ ਲਿਵ ਲਾਗੀ ਕਤਹੁ ਨ ਜਾਇ ਨਿਖੇਧਿਆ। ? 
- ਕੇਦਾ ੫, ਛੰਤ ੧, ੩:੪ (1122) 
ਨਿਗਹਾਰ ---- ਨਿਗਾਹ ਵਿਚ ਰਖਨ ਵਾਲੇ ਭਾਵ ਜਮਦੂਤ 
“ਜਬ ਤੇ ਸਾਧੂ ਸੰਗੁ ਭਇਆ ਤਉ ਛੋਡਿ ਗਏ ਨਿਗਹਾਰ। ” 
- ਮਾਰੂ ੫. ੧੪, ੨:੧ (1002) 
ਨਿਗਤਿਆ --- ਜਿਨ੍ਹਾਂ ਦੀ ਕੋਈ ਗਤੀ ਨਹੀਂ, ਦੁਰਗਤ ਵਾਲੇ 
“ਨਿਧਰਿਆ ਧਰ ਨਿਗਤਿਆ ਗਤਿ ਨਿਥਾਵਿਆ ਤੂ ਥਾਉ। ” 
- ਸਾਰ ੫, ੧, ੨:੧ (1202) 


“ਗੁਣ ਗੂੜ ਗੁਪਤ ਅਪਾਰ ਕਰਤੇ ਨਿਗਮ ਅੰਤੁ ਨ ਪਾਵਹੇ । ” 
- ਆਸਾ ੫, ਛੰਤ ੧੦, ੩੩ (459) 
“ਜਾ ਕੇ ਨਿਗਮ ਦੂਧ ਕੇ ਠਾਟਾ। ” (ਭਾਵ ਧਰਮ ਪੁਸਤਕਾਂ) 
- ਸੋਰ ਕਬ, ੫, ੧੧ (655) 
ਹੋਰ ਰੂਪ: 
ਨਿਗਮੰ - 
“ਨਚ ਬਿਦਿਆ ਨਿਧਾਨ ਨਿਗਮੰ ਨਚ ਗੁਣਗੁ ਨਾਮ ਕੀਰਤਨਹ । ”” 
- ਸਸ ੫. ੩੧੧ (1356) 





2479 


ਨਿਗਮੁ - 
“ਪਹਿਲਾ ਆਗਮੁ ਨਿਗਮੁ ਨਾਨਕੁ ਆਖਿ ਸੁਣਾਏ ਪੂਰੇ ਗੁਰ ਕਾ ਬਚਨੁ ਉਪਰਿ 
ਆਇਆ। ? (ਵੇਦ ਭਾਵ ਗਿਆਨ) 
- ਗਉ ੪, ਵਾਰ ੮ਸ, ੪, ੨:੭ (304) 
ਨਿਗੁਸਾਂਏ --- ਨਿਗੁਰੇ, ਨਿਖਸਮੇ 
“ਕਬੀਰ ਨਿਗੁਸਾਂਏ ਬਹਿ ਗਏ ਥਾਂਘੀ ਨਾਹੀ ਕੋਇ। ” 
- ਸਲੋ ਕਬ, ੫੧:੧ (1367) 
ਨਿਗੁਣੀਆ -- ਗੁਣ ਵਿਹੂਣੀ, ਗੁਣਾਂ ਰਹਿਤ 
“ਮੁੰਧ ਇਆਣੀ ਭੋਲੀ ਨਿਗੁਣੀਆ ਜੀਉ ਪਿਰ ਅਗਮ ਅਪਾਰਾ। ” 
- ਗਉ ੩, ਛੰਤ ੩, ੪:੧ (245) 


“ਸੋ ਨਿਗੂਰਾ ਜੋ ਮਰਿ ਮਰਿ ਜੰਮੈ ਨਿਗੁਰੇ ਆਵਣ ਜਾਵਣਿਆ। ” 
- ਮਾਝ ੩, ਅਸ ੧੪, ੨:੩ (117) 
ਨਿਗੁਰਿਆ --- ਜਿੰਨਾਂ ਦਾ ਕੋਈ ਗੁਰੂ ਨਹੀ 
“ਨਿਧਨਿਆ ਧਨੁ ਨਿਗੁਰਿਆ ਗੁਰੁ ਨਿੰਮਾਣਿਆ ਤੂ ਮਾਣੁ । ” 
- ਮਾਰੂ ੧, ੧੦, ੩:੧ (992) 


“ਵਡਾ ਦਾਤਾ ਗੁਰਮੁਖਿ ਜਾਤਾ ਨਿਗੁਰੀ ਅੰਧ ਫਿਰੈ ਲੋਕਾਈ। ” 
- ਰਾਮ ੩, ਅਸ ੪, ੧੨੨੧ (912) 
ਗੁਰੂ ਰਹਿਤ 
““ਨਿਗੁਰੇ ਕਉ ਗਤਿ ਕਾਈ ਨਾਹੀ। ”” 
- ਆਸਾ ੩, ੪੦, ੩:੩ (361) 


- ਗਉਂ ਕਬ, ਬਾਅ ੨੭੩ (341) 


ਨਿਗੁਹਿ - 
“ਨਾਮ ਬਿਨਾ ਗਤਿ ਕੋਇ ਨ ਪਾਂਵੈ ਹਠਿ ਨਿਗ੍ਰਹਿ ਬੇਬਾਣੈ । ” 
- ਗਉ ੧. ਛੰਤ ੨, ੩:੫ (243) 


ਨਿਗੂਹੁ - 
“ਹਠੁ ਨਿਗੁਹੁ ਕਰਿ ਕਾਇਆ ਛੀਜੈ । ? 


- ਰਾਮ ੧, ਅਸ ੫, ੧:੧ (905) 
ਨਿਘਰਤ ---- ਧਸਦੇ, ਗਡੇ ਜਾਂਦੇ, ਨਿਘਰਦੇ ਜਾਂਦੇ 
“ਮੋਹ ਚੀਕੜਿ ਫਾਥੇ ਨਿਘਰਤ ਹਮ ਜਾਤੇ ਹਰਿ ਬਾਂਹ ਪ੍ਰਭੂ ਪਕਰਾਇ ਜੀਉ। ” 
- ਆਸਾ ੨, ਛੰਤ ੧੨, ੪੨ (447) 





2480 


ਹੋਰ ਰੂਪ: 
ਨਿਘਰਤੁ - 
“ਪੰਕਜ ਮੋਹ ਨਿਘਰਤੁ ਹੈ ਪ੍ਰਾਨੀ ਗੁਰੁ ਨਿਘਰਤ ਕਾਢਿ ਕਢਾਵੈਗੇ । ” 
- ਕਾਨ ੪, ਅਸ ੫. ੪੯੧ (1311) 
ਨਿਘਰਿਆ --- ਬੇਘਰੇ 
“ਫਰੀਦਾ ਗੋਰ ਨਿਮਾਣੀ ਸਡੁ ਕਰੇ ਨਿਘਰਿਆ ਘਰਿ ਆਉ। ?” 
- ਸਲੋ ਫਰ, ੯੩੦੧ (1382) 


“ਅਹਿਨਿਸਿ ਭਗਤਿ ਕਰੇ ਦਿਨੁ ਰਾਤੀ ਹਉਮੈ ਮਾਰਿ ਨਿਚੰਦੁ । ” 
- ਸਿਰੀ ੩, ੪੧, ੨੨ (29) 


“ਹਰਿ ਬਿਨੁ ਕੋਈ ਮਾਰਿ ਜੀਵਾਲਿ ਨ ਸਕੈ ਮਨ ਹੋਇ ਨਿਚਿੰਦ ਨਿਸਚੁ ਹੋਇ 
ਰਹੀਐ। ”? 

- ਵਡ ੪, ਵਾਰ ੨੧:੪ (594) 
ਹੋਰ ਰੂਪ: 
ਨਿਚਿੰਦਾ - 
“ਲਬੁ ਲੋਭੁ ਤਜਿ ਹੋਹੁ ਨਿਚਿੰਦਾ। ? 


- ਮਾਰੂ ੧, ਸੋਲਾ ੨੧, ੧:੨ (1041) 


ਨਿਚਿੰਦੁ - 
“ਲਾਲਿ ਰਤੀ ਲਾਲੀ ਭਈ ਗੁਰਮੁਖਿ ਭਈ ਨਿਚਿੰਦੁ । ” (ਬੇਫਿਕਰ) 
- ਰਾਮ ੧, ਓਅੰ ੧੨੪ (931) 


ਨਿਚੀਜਿਆ -- ਨਿਕੰਮੇ, ਤੁਛ, ਅਦਨੇ 
`“ਨਿਚੀਜਿਆ ਚੀਜ ਕਰੇ ਮੇਰਾ ਗੋਵਿੰਦੁ ਤੇਰੀ ਕੁਦਰਤਿ ਕਉ ਕੁਰਬਾਣੁ । ” 
- ਸੋਰ ੫, ੬੨, ੧":੨ (624) 


“ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ। ? 
- ਗਉ ੫. ਸੋਹ ੫, ੩:੨ (13) 
(2) ਖਾਸ, ਵਿਸ਼ੇਸ਼ 
“ਨਿਜ ਭਗਤੀ ਸੀਲਵੰਤੀ ਨਾਰਿ। ” (ਖਾਸ ਭਗਤੀ ਜੋ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਦੀ 
ਨ ਹੋਵੇ) 
- ਆਸਾ ੫. ੩, ੧੯੧ (370) 
“ਦਾਸਨਿ ਦਾਸ ਦਾਸ ਹੋਇ ਰਹੀਐ ਜੋ ਜਨ ਰਾਮ ਭਗਤ ਨਿਜ ਭਈਆ। ” 
(ਖਾਸ ਭਗਤ) 
- ਬਿਲਾ ੪, ਅਸ ੩, ੩:੧ (834) 


ਨਿਜਸੁਖ ---- ਆਪਣੇ ਨਾਲ ਸਦਾ ਟਿੱਕੇ ਰਹਿਣ ਵਾਲਾ ਅਨੰਦ, ਭਾਵ ਆਤਮਕ ਅਨੰਦ 
“ਤ੍ਰਿਸ਼ਨਾ ਸਕਲ ਬਿਨਾਸੀ ਮਨ ਤੇ ਨਿਜਸੁਖ ਮਾਹਿ ਸਮਾਇਆ। ” 





24681 


- ਬਸੰ ੯, ੩, ੨੨ (1186) 


(1) ਆਤਮ ਸਰੂਪ ਵਿਚ, ਆਪਣਾ ਅਸਲੀ ਟਿਕਾਣਾ 
“ਨਿਜਘਰਿ ਮਹਲੂ ਪਛਾਣੀਐ ਨਦਰਿ ਕਰੇ ਮਲੂ ਧੋਇ। ” 
- ਸਿਰੀ ੧, ੧੨, ੩:੨ (18) 
“ਸਤਿਗੁਰ ਸੇਵੇ ਸਦਾ ਮਨੁ ਨਿਹਚਲੁ ਨਿਜ ਘਰਿ ਵਾਸਾ ਪਾਵਣਿਆ। ” (ਅਸਲੀ 
ਘਰ, ਵਾਹਿਗੁਰੂ ਦੀ ਹਜ਼ੁਰੀ) 
- ਮਾਝ ੩, ਅਸ ੧੮, ੩:੩ (120) 
ਹੋਰ ਰੂਪ: 
ਨਿਜਘਰੁ - 
“ਖੋਜਤ ਖੋਜਤ ਨਿਜਘਰੁ ਪਾਇਆ। ”” (ਪ੍ਰਭੂ ਦੀ ਹਜੂਰੀ) 
- ਗਉ ੫, ੮੫, ੪:੧ (181) 
“ਘਰ ਮਹਿ ਨਿਜਘਰੁ ਪਾਇਆ ਸਤਿਗੁਰ ਦੇਇ ਵਡਾਈ । ”” (ਪ੍ਰਭੂ ਦਾ ਮਹੱਲ/ 
ਦਰਬਾਰ) 
- ਵਡ ੩, ਛੰਤ ੬, ੪:੫ (572) 
(2) ਆਪਣਾ ਘਰ 
“ਸਚੈ ਕੋਟਿ ਗਿਰਾੀਂਇ ਨਿਜਘਰਿ ਵਸਿਆ। ” 
- ਮਾਝ ੧, ਵਾਰ ੧੮:੩ (146) 
ਆਪਣੇ ਅਸਲ ਟਿਕਾਣੇ 
“ਅਠਾਰਹ ਸਿਧੀ ਪਿਛੇ ਲਗੀਆ ਫਿਰਨਿ ਨਿਜਘਰਿ ਵਸੈ ਨਿਜਥਾਇ। ”? 
- ਸਿਰੀ ੪, ਵਾਰ ੨੧ਸ, ੩, ੨੨ (91) 


ਆਪਣੇ ਉਤੇ ਧਾਰਨ ਕੀਤਾ 
“ਅੰਗਦਿ ਅਨੰਤ ਮੂਰਤਿ ਨਿਜਧਾਰੀ ਅਗਮ ਗ੍ਰਾਨਿ ਰਸਿ ਰਸੂਉ ਹੀਅਉ। ” 
- ਸਵ ੪, ਬਲ ੨੨੨ (1405) 
ਜੋ ਆਪਣਾ ਮਾਲਕ ਆਪ ਹੈ, ਸੁਤੰਤਰ 
“ਸੋ ਸੰਮੁਥੁ ਨਿਜਪਤਿ ਹੈ ਦਾਤਾ। ” 
- ਗਉਂ ਕਬ, ਅਸ ੩੮, ੪:੨ (330) 
ਆਤਮ ਪਦ, ਤੁਰੀਆਂ ਅਵਸਥਾ 
“ਨਿਜਪਦ ਊਪਰਿ ਲਾਗੋ ਧਿਆਨੁ। ” (ਆਪਣੇ ਸਰੂਪ ਦੀ ਲਖਤਾ ਉਤੇ ਧਿਆਨ 
ਜੋੜਿਆ ਹੈ) 
- ਭੈਰ ਕਬ, ੧੦, ੧":੧ (1159) 


ਹੋਰ ਰੂਪ: 
ਨਿਜਪਦੁ - 
“ਗੁਰਮੁਖਿ ਨਾਨਕ ਸਚਿ ਸਮਾਈਐ ਗੁਰਮੁਖਿ ਨਿਜਪਦੁ ਪਾਈਐ। ” 


(ਸ੍ਰੈ ਸਰੂਪ) 
- ਪ੍ਰਭਾ ੧, ੬, ੪2੨ (1329) 


ਆਪਣੇ ਅਸਲੀ ਘਰ, ਹਰੀ ਦੀ ਹਜ਼ੂਰੀ ਵਿਚ 





24682 


“ਗੁਰਮੁਖਿ ਜਾਇ ਮਿਲੈ ਨਿਜਮਹਲੀ ਅਨਹਦ ਸਬਦੁ ਬਜਾਵੈਗੋ । ” 
- ਕਾਨ ੪, ਅਸ ੪, ੫:੨ (1310) 


ਨਿਜਮਤਿ ---- ਆਪਣੀ ਪਕੀ ਰਾਇ 
“ਤੇਰੇ ਨਾਮ ਅਵਿਲੰਬਿ ਬਹੁਤੁ ਜਨ ਉਧਰੇ ਨਾਮੇ ਕੀ ਨਿਜਮਤਿ ਏਹ। ”” 
- ਗੋਂਡ ਨਾਮ, ੩, ੨੨ (874) 


“ਜੋ ਜਨੁ ਭਗਤੁ ਦਾਸੁ ਨਿਜੁ ਪੁਭ ਕਾ ਸੁਣਿ ਜੀਵਾਂ ਤਿਸੁ ਸੋਇ।” 

- ਸਾਰ ੫, ੯੭, ੧੧ (1223) 
(2) ਆਪਣਾ ਆਪ, ਸ੍ੈ ਸਰੂਪ 
“ਗੁਰ ਅਰਜਨ ਕਲੂਚਰੈ ਤੈ ਸਹਜਿ ਜੋਗੁ ਨਿਜੁ ਪਾਇਯਉ। ” 

- ਸਵ ੫. ਕਲ ੮:੬, (1408) 
(ਨਿਜੁ ਜੋਗ ਭਾਵ ਅਸਲੀ ਮਿਲਾਪ) 


(ਸੰ.) ਇਕ ਰਸ/ਲਗਾਤਾਰ/ ਨਿਰੰਤਰ ਚਲਣ ਵਾਲਾ, ਝਰਨਾ (ਚਸ਼ਮਾ) 
“ਨਿਝਰ ਧਾਰ ਚੁਐ ਅਤਿ ਨਿਰਮਲ ਇਹ ਰਸ ਮਨੂਆ ਰਾਤੋ ਰੇ। ” 

- ਰਾਮ ਕਬ, ੧, ੪੧ (969) 
ਹੋਰ ਰੂਪ 


“ਨਿਝਰੁ ਝਰੈ ਸਹਜ ਧੁਨਿ ਲਾਗੈ ਘਰ ਹੀ ਪਰਚਾ ਪਾਈਐ। ?” 
-ਸੂਹੀ ੧, ੮, ੩:੨ (730) 


ਨਿਡਰਿਆ --- ਨ ਡਰਨ ਵਾਲੇ, ਡਰ ਰਹਿਤ, ਡਰ ਤੋ ਖਾਲੀ/ਵਿਹੂਣੇ 
“ਨਿਡਰਿਆ ਡਰੁ ਜਾਣੀਐ ਬਾਝੁ ਗੁਰੂ ਗੁਬਾਰੁ । ” 
- ਸਿਰੀ ੧, ਅਸ ੩, ੩੩ (54) 


- ਗਉ ੫. ਸੁਖ ੨੧, ੨:੮ (291) 


- ਗਉਂ ੧, ਅਸ ੨, ੫:੨ (221) 


“ਨਿਤ ਨਿਤ ਜੀਅੜੇ ਸਮਾਲੀਅਨਿ ਦੇਖੈਗਾ ਦੇਵਣਹਾਰੁ। ” 
- ਗਉ ੧. ਸੋਹ ੧, ੨੧ (12) 


੭ ੭ 
“ਘਰੀ ਨ ਮੁਹਤੁ ਨ ਚਸਾ ਬਿਲੰਬਹੁ ਕਾਲ ਨਿਤਹਿ ਨਿਤ ਹੇਰੈ। ” 
- ਦੇਵ ੫, ੧੨, ੧੨ (530) 


-<= ਹਰ ਰੋਜ਼, ਹਮੇਸ਼ਾਂ, ਸਦਾ 





2483 


“ਰਮੰਤਿ ਗੁਣ ਗੋਬਿੰਦ ਨਿਤ ਪ੍ਰਤਹ। ”” 
- ਸਸ ੫, ੪੨੨੫ (1357) 
ਹਮੇਸ਼ਾਂ, ਹਰ ਰੋਜ਼, ਸਦਾ 
“ਅਸੰਖ ਅਵਗਣ ਖਤੇ ਫੇਰੇ ਨਿਤ ਪ੍ਰਤਿ ਸਦ ਭੂਲੀਐ । ” 
- ਜੈਤ ੫, ਛੰਤ ੨, ੧:੩ (704) 
ਹੋਰ ਰੂਪ: 
ਨਿਤਪਤੇ - 
“ਅਚੇਤ ਮੂੜਾ ਨ ਜਾਣੰਤ ਘਟੰਤ ਸਾਸਾ ਨਿਤਪ੍ਤੇ । ” 
- ਸਸ ੫. ੬੧੧੧ (1359) 
ਸਦਾ, ਜੁਆਨ 
“ਮੂਰਨ ਪੁਰਖੁ ਨਵਤਨੁ ਨਿਤ ਬਾਲਾ। ”” 
- ਗਉਂ ੫, ਅਸ ੧੧, ੭:੧ (240) 
ਹਮੇਸ਼ਾ, ਨਿਤ 
“ਗੋਬਿੰਦ ਬਸੈ ਨਿਤਾ ਨਿਤ ਚੀਤ । ”” 
- ਗਉਂ ਕਬ, ਅਸ ੪੦, ੨:੪ (331) 
ਤਾਣ ਹੀਨ, ਕਮਜ਼ੋਰ, ਬਲਹੀਣ 
“ਤਾਣ ਹੋਦੇ ਹੋਇ ਨਿਤਾਣਾ। ”” 
- ਸਲੋ ਫਰ, ੧੨੮:੨ (1384) 
ਤਾਣ ਰਹਿਤ ਪ੍ਰਾਣੀਆਂ/ਕੰਮਜ਼ੋਰਾਂ/ ਮਾੜਿਆਂ ਦਾ 
“ਸਾਹਿਬ ਨਿਤਾਣਿਆ ਕਾ ਤਾਣੁ। ” 
- ਸਿਰੀ ੫, ਅਸ ੨੬, ੧2੧ (70) 
ਤਾਣਹੀਣ, ਬਲਹੀਣ, ਕਮਜ਼ੋਰ 
“ਨਿਮਾਣੀ ਨਿਤਾਣੀ ਹਰਿ ਬਿਨੁ ਕਿਉ ਪਾਵੈ ਸੁਖ ਮਹਲੀ । ” 
- ਤੁਖਾ ੧, ਬਾਰਾ ੭:੫ (1108) 


ਹੋਰ ਰੂਪ: 
ਨਿਤਾਣੀਆ - 
“ਹੋਦੈ ਤਾਣਿ ਨਿਤਾਣੀਆ ਰਹਹਿ ਨਿਮਾਨਣੀਆਹ। ” 
- ਸਿਰੀ ੪, ਵਾਰ ੭ਸ, ੧, ੨੫ (85) 


ਬਲਹੀਣਾਂ/ਨਿਤਾਣਿਆਂ ਦਾ 
“ਸਤਿਗੁਰੁ ਮੇਰਾ ਤਾਣੁ ਨਿਤਾਣੁ । ” 
- ਭੈਰ ੫, ੨੪, ੩੧੧ (1142) 
ਬਲਹੀਣ, ਕੰਮਜ਼ੋਰ 
“ਜਿਨੀ ਸਤਿਗੁਰੁ ਸੇਵਿਆ ਤਾਣੁ ਨਿਤਾਣੇ ਤਿਸੁ । ” 
- ਬਿਲਾ ੪, ਵਾਰ ੧੨ਸ, ੩, ੨:੧ (854) 


ਨਿਤਾਪ੍ਰਤਿ --- ਹਮੇਸ਼ਾ/ਸਦਾ/ਹਰ ਰੋਜ਼ ਦੀ 





2484 


“ਵਰਤੁ ਨੇਮੁ ਨਿਤਾ ਪ੍ਰਤਿ ਪੂਜਾ। ” 
- ਬਿਲਾ ੩, ਵਾ ੧, ੭:੫ (841) 


“ਨਿਤਿ ਅਹਿਨਿਸਿ ਹਰਿ ਪੁਭੁ ਸੇਵਿਆ ਸਤਗੁਰਿ ਦੀਆ ਨਾਮੁ। ” 
- ਸਿਰੀ ੧, ੧੯, ੨੩ (21) 
-< ਜਿਨਾਂ ਦਾ ਕੋਈ ਥਾਂ/ਟਿਕਾਣਾ ਨਹੀਂ 
“ਨਿਧਰਿਆ ਧਰ ਨਿਗਤਿਆ ਗਤਿ ਨਿਥਾਵਿਆ ਤੂ ਥਾਉ। ” 
- ਸਾਰ ੫, ੧, ੨:੧ (1202) 


“ਗੁਰ ਚਰਣ ਕਮਲ ਗੁਰਿ ਧਨੁ ਦੀਆ ਮਿਲਿਆ ਨਿਥਾਵੇ ਥਾਉ। ” 
- ਸਿਰੀ ੫, ੮੮, ੧੨ (48) 


- ਗਉ ੫, ੮੯, ੧:੨ (182) 


- ਗਉ ੫. ਥਿਤੀ ੯:੩ (298) 


- ਗਉ ਕਬ, ੭੧, ੧":੧ (339) 


- ਧਨਾ ਤ੍ਰਿਲੋ, ੧, ੧":੧ (695) 


- ਗਉਂ ਕਬ, ੪੪, ੨੨ (332) 


“ਸੰਤਾ ਕਉ ਮਤਿ ਕੋਈ ਨਿੰਦਹੁ ਸੰਤ ਰਾਮੁ ਹੈ ਏਕ੍ਰੋ । 
- ਸੂਹੀ ਕਬ, ੫, ੪੧੧ (793) 


“ਅਸੰਖ ਨਿੰਦਕ ਸਿਰਿ ਕਰਹਿ ਭਾਰੁ । ? 

- ਜਪੁ ੧, ੧੮:੮ (4) 
ਹੋਰ ਰੂਪ: 
ਨਿੰਦਕਾ - 





2485 


“ਨਿੰਦਕਾ ਕੇ ਮੁਹ ਕਾਲੇ ਕਰੇ ਹਰਿ ਕਰਤੈ ਆਪਿ ਵਧਾਈ। ” 

- ਗਉ ੪, ਵਾਰ ੧੩ਸ, ੪, ੧:੪ (307) 
ਨਿੰਦਕਾਂ - 
“ਨਿੰਦਕਾਂ ਪਾਸਹੁ ਹਰਿ ਲੇਖਾ ਮੰਗਸੀ ਬਹੁ ਦੇਇ ਸਜਾਈ। ”” 

- ਗਉ ੪, ਵਾਰ ੩੦ਸ, ੪, ੨:੫ (316) 
ਨਿੰਦਕਿ - 
“ਨਿੰਦਕਿ ਅਹਿਲਾ ਜਨਮੁ ਗਵਾਇਆ। ” (ਨਿੰਦਕ ਨੇ) 

-ਆਸਾ ੫. ੪੧, ੧":੧ (380) 


ਨਿੰਦਕੁ - 
“ਨਿੰਦਕੁ ਮੁਆ ਉਪਜਿ ਵਡ ਤਾਪੁ । ? 


- ਗਉ ੫, ੧੬੭, ੨੨ (199) 
ਨਿਦਲਿਅਉ -- ਦਲਿਆ, ਕੁਚਲਿਆ 
“ਪੰਚਾ ਹਰੁ ਨਿਦਲਿਅਉ ਸੁੰਨ ਸਹਿਜ ਨਿਜ ਘਰਿ ਸਹਾਰੂਉ। ” 
- ਸਵ ੫, ਕਲ ੯:੨ (1408) 


“ਪਰ ਨਿੰਦਾ ਪਰ ਮਲੁ ਮੁਖ ਸੁਧੀ ਅਗਨਿ ਕ੍ਰੋਧੁ ਚੰਡਾਲੂ । ” 
- ਸਿਰੀ ੧, ੪, ੧੨ (15) 


- ਗਉ ੫, ੯੨, ੨੨ (183) 
ਹੋਰ ਰੂਪ: 
ਨਿਦਾਨਾ - 
“ਮੋਹਨ ਜਮੁ ਨੇੜਿ ਨ ਆਵੈ ਤੁਧੁ ਜਪਹਿ ਨਿਦਾਨਾ। ” (ਓੜਕ/ਅੰਤ ਨੂੰ) 
- ਗਉ ੫. ਛੰਤ ੨, ੩:੨ (248) 
ਨਿਦਾਨਿ ---- (1) ਅੰਤ ਨੂੰ, ਓੜਕ 
“ਮਾਇਆ ਕਾ ਰੰਗੁ ਸਭੁ ਫਿਕਾ ਜਾਤੋ ਬਿਨਸਿ ਨਿਦਾਨਿ। ” 
- ਸਿਰੀ ੫, ੭੮, ੨੨ (45) 
(2) (ਨਾਦਾਨ) ਮੂਰਖ, ਬੇਸਮਝ, ਨਾਦਾਨ 
“ਕਹਿ ਰਵਿਦਾਸ ਨਿਦਾਨਿ ਦਿਵਾਨੇ। ” 
- ਸੂਹੀ ਰਵਿ, ੨, ੩:੩ (794) 
ਨਿੰਦਿਆ ---- ਨਿੰਦਾ, ਦੋਸ਼ ਕਢਣ ਦੀ ਕਿਰਿਆ 
“ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤਿ ਨਹਿ ਕੀਨੀ। ” 
- ਸੋਰ ੯, ੩, ੧":੨ (632) 
ਨਿੰਦੀਐ ---- ਦੀ ਨਿੰਦਾ ਕਰੀਏ, ਦੇ ਦੋਸ਼ ਕਢੀਏ 
“ਕਬੀਰ ਨ੍ਿਪ ਨਾਰੀ ਕਿਉ ਨਿੰਦੀਐ ਕਿਉ ਹਰਿ ਚੇਰੀ ਕਉ ਮਾਨੁ । ” 
- ਸਲੋ ਕਬ, ੧੬੦੧ (1373) 





2486 


(1) ਨਿੰਦਾ, ਯੋਗ, ਨਿੰਦਨੀਆ, ਬੁਰਾ 
“ਜੋ ਅਨਿੰਦੁ ਨਿੰਦੁ ਕਰਿ ਛੋਡਿਓ ਸੋਈ ਫਿਰਿ ਫਿਰਿ ਖਾਤ। ” 
- ਗੂਜ ੫, ੫, ੩:੨ (496) 
(2) ਨਿੰਦਨਾ 
“ਨਿੰਦੁ ਬਿੰਦੁ ਨਹੀ ਜੀਉ ਨ ਜਿੰਦੋ । ” 
- ਮਾਰੂ ੧, ਸੋਲਾ ੧੫, ੯:੧ (1035) 


€) 


ਨਿੰਦਿਆ ਕਰਨ, ਦੋਸ਼ ਕਢਣ 
“ਜੇ ਲੋਕੁ ਸਲਾਹੇ ਤਾ ਤੇਰੀ ਉਪਮਾ ਜੇ ਨਿੰਦੈ ਤ ਛੋਡਿ ਨ ਜਾਈ। ?” 
- ਸੂਹੀ ੪, ਅਸ ੧, ੯:੧ (757) 
“ਨਿੰਦਕੁ ਨਿੰਦੈ ਮੁੰਝੈ ਪਿਆਰਾ। ? (ਨਿੰਦਦਾ ਹੈ) 
- ਪੁਭਾ ੧, ੧੨, ੧੧੨ (1330) 


“ਏਹੁ ਨਿਦੋਸ਼ਾਂ ਮਾਰੀਐ ਹਮ ਦੋਸਾਂ ਦਾ ਕਿਆ ਹਾਲੁ। ” 
- ਸਲੋ ਫਰ, ੩੯੨ (1379) 


“ਜਿਉ ਸੁਪਨੈ ਨਿਸਿ ਭੁਲੀਐ ਜਸ ਲਗਿ ਨਿਦ੍ਰਾ ਹੋਇ। ? 
- ਸਿਰੀ ੧, ਅਸ ੧੫, ੭:੧ (63) 
ਨਿਰਧਨ, ਗਰੀਬ 


“ਤਿ ਨਰ ਦੁਖ ਨਹ ਭੁਖ ਤਿ ਨਰ ਨਿਧਨ ਨਹੁ ਕਹੀਅਹਿ। ” 
- ਸਵ ੩, ੧੧:੧ (1394) 


(ਮਹਾਨਕੋਸ਼ ਅਰਥ “ਮਰਣ” ਕਰਦੇ ਹਨ) 
ਨਿਧਨਿਆ --- ਧਨ ਵਿਹੁਣਿਆਂ, ਗਰੀਬਾਂ 


“ਨਿਧਨਿਆ ਧਨੁ ਨਿਗੁਰਿਆ ਗੁਰੁ ਨਿੰਮਾਣਿਆ ਤੂ ਮਾਣੁ। ” 
- ਮਾਰੂ ੧, ੧੦, ੩:੧ (992) 


ਨਿਧਰਿਆ --- ਨਿਰਾਸਰੇ, ਨਿਆਸਰੇ 
“ਸੈ ਨਿਧਰਿਆ ਧਰ ਏਕ ਤੂ ਮੇ ਤਾਣੁ ਸਤਾਣਾ। ” 
- ਆਸਾ ੧, ਅਸ ੨੦, ੧:੨ (421) 


ਖਜਾਨੇ, ਭੰਡਾਰ, ਨਿਧੀਆਂ ਦਾ ਘਰ, ਸੁਖਾਂ ਦਾ ਘਰ 
“ਸਭਿ ਨਿਧਾਨ ਦਸ ਅਸਟ ਸਿਧਾਨ ਠਾਕੁਰ ਕਰ ਤਲ ਧਰਿਆ। ” 
- ਗੂਜ ੫, ਸੋਦ ੫, ੪:੧ (10) 
“ਦੁਖ ਭੰਜਨ ਨਿਧਾਨ ਅਮੋਲੇ। ”! (ਭੰਡਾਰ) 
- ਮਾਝ ੫, ੧੬, ੨੧੧ (99) 
“ਜਿਸੁ ਮਨਿ ਬਸੈ ਸੁ ਹੋਤ ਨਿਧਾਨ। ” 
-ਗਉ ੫. ਸੁਖ ੨੪, ੫:੪ (295) 
(ਮਹਾਨਕੋਸ਼ ਇਥੇ ਅਰਥ “ਸਥਾਪਨ , ਸਥਿਤ ਦਾ ਭਾਵ ਦਿੰਦਾ ਹੈ) 
ਹੋਰ ਰੂਪ: 





2487 


ਨਿਧਾਨ - 
“ਸਾਚੁ ਕਰਿ ਹਮ ਗਾਠਿ ਦੀਨੀ ਛੋਡਿ ਪਰਮ ਨਿਧਾਨੰ। ? 
- ਆਸਾ ਕਬ, ੩੭, ੧:੨ (482) 
ਨਿਧਾਨਾ - 
“ਨਾਮ ਨਿਧਾਨਾ ਗੁਰਮੁਖਿ ਪਾਈਐ ਕਹੁ ਨਾਨਕ ਵਿਰਲੀ ਡੀਠਾ ਜੀਉ। ”” 
- ਮਾਝ ੫, ੨੨, ੪:੩ (101) 


(1) ਖਜ਼ਾਨਾ, ਵੇਖੋ “ਨਿਧਾਨ ” 
“ਸਰਬ ਮਨੋਰਥ ਜੇ ਕੋ ਚਾਹੈ ਸੇਵੈ ਏਕ ਨਿਧਾਨਾ। ” (ਖਜ਼ਾਨਾ ਭਾਵ ਹਰਿ) 
- ਧਨਾ ੫, ੮, ੩੧ (672) 
“ਤਿਸਹਿ ਪਰਾਪਤਿ ਹੋਇ ਨਿਧਾਨਾ। ” (ਭਾਵ ਹਰਿ) 
- ਮਾਰੂ ੫, ਸੋਲਾ ੧੩, ੫:੧ (1085) 
(2) ਆਤਮ ਅਨੰਦ, ਆਤਮ ਸੰਤੁਸ਼ਟੀ 
“ਤਾ ਮੇਰੈ ਮਨਿ ਭਇਆ ਨਿਧਾਨਾ। ” 
- ਗਉ ੫, ੧੦੦, ੧:੨ (186) 
(3) ਨਿਧੀਆਂ ਦਾ ਭੰਡਾਰ/ਘਰ 
“ਸੁਨਿ ਸੁਵਨ ਬਾਨੀ ਪੁਰਖ ਗਿਆਨੀ ਮਨਿ ਨਿਧਾਨਾ ਪਾਵਹੇ । ”” 


- ਆਸਾ ੫. ਛੰਤ ੮, ੪:੩ (458) 


ਨਿਧਾਨੀ ---- ਨਿਧੀਆਂ/ਸੁੱਖਾਂ ਦਾ ਭੰਡਾਰ/ਖਜ਼ਾਨਾ 
“ਪ੍ਰਿਅ ਰੰਗ ਦੇਖੈ ਜਪਤੀ ਨਾਮੁ ਨਿਧਾਨੀ। ”” 
- ਕੇਦਾ ੫, ੧, ੧੧੨ (1119) 


ਖਜ਼ਾਨਾ 
“ਨਾਨਕ ਗਾਵੀਐ ਗੁਣੀ ਨਿਧਾਨੁ । ? 
- ਜਪੁ ੧, ੫:੪ (2) 
“ਨਾਨਕ ਸਚ ਭਏ ਬਿਗਾਨਾ ਗੁਰਿ ਨਿਧਾਨੁ ਰਿਦੈ ਲੈ ਰਾਖਿਆ। ” (ਭਾਵ ਨਾਮ ਦਾ 
ਖਜ਼ਾਨਾ) 
- ਗਉਂ ੫, ੧੬੧", ੪:੨ (215) 
“ਏਹੁ ਨਿਧਾਨੁ ਜਪੈ ਵਡਭਾਗੀ ਜੀਉ। ” (ਭਾਵ ਹਰਿ) 
- ਗਉਂ ੫, ੧੬੮", ੩:੧ (217) 
“ਅੰਤਰਿ ਸਬਦੁ ਨਿਧਾਨੁ ਹੈ ਮਿਲਿ ਆਪੁ ਗਵਾਈਐ। ”” (ਨਿਧੀਆਂ/ ਸੁਖਾਂ ਦਾ ਘਰ) 
- ਗਉ ੧, ੧੭, ੭੨ (228) 
ਹੋਰ ਰੂਪ: 
ਨਿਧਾਨੋ - 
“ਹਰਿ ਕਾ ਨਾਮੁ ਨਿਧਾਨੋ ਪਾਇਆ ਸੁਖੁ ਵਸਿਆ ਮਨਿ ਆਇ। ” (ਖਜ਼ਾਨਾ) 
- ਭੈਰ ੩, ੧੧, ੩:੨ (1130) 


ਨਿਆਸਰਿਆ 
“ਜੋ ਮੰਗੀਐ ਸੋਈ ਪਾਈਐ ਨਿਧਾਰਾ ਆਧਾਰੁ। ? 


- ਸਿਰੀ ੫, ੮੩, ੨:੪ (47) 





24688 


“ਨਉ ਨਿਧਿ ਉਪਜੈ ਨਾਮੁ ਏਕੁ ਕਰਮਿ ਪਵੈ ਨੀਸਾਣੁ । ” 
- ਸਿਰੀ ੧, ੧੩, ੨:੩ (19) 
“ਨਿਧਿ ਸਿਧਿ ਰਿਧਿ ਹਰਿ ਹਰਿ ਹਰਿ ਮੇਰੈ। ? (ਨੌ ਨਿਧੀਆਂ) 
- ਮਾਝ ੫. ੨੩, ੧੯੧ (101) 
(2) ਖਜ਼ਾਨਾ, ਭੰਡਾਰ 
“ਭਏ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਧ ਸੰਗਤਿ ਨਿਧਿ ਮਾਨਿਆ। ” 
- ਸਿਰੀ ੫, ਛੰਤ ੩, ੩:੪ (81) 
“ਸਾਧਸੰਗਿ ਪਾਈਐ ਨਿਧਿ ਨਾਮਾ। ” 
- ਗਉ ੫, ੧੧੬, ੨:੧ (189) 
ਨਿਧਿ ਗੁਣ --- ਗੁਣਾਂ ਦਾ ਖਜ਼ਾਨਾ ਭਾਵ ਹਰਿ 
“ਨਿਧਿ ਗੁਣ ਗਾਵਾ ਦੇਖਿ ਹਦੂਰਿ। ” 
੍‌੍ - ਆਸਾ ੧, ਅਸ ੧, ੭:੪ (411) 
ਨਿਧਿ ਜਲੂ --- ਸਮੁੰਦਰੀ ਪਾਣੀ 
“ਅਗਨਿ ਮਹੈ ਜਲੁ ਲੋੜਿ ਲਹੁ ਵਿਣੁ ਗੁਰ ਨਿਧਿ ਜਲੁ ਨਾਹਿ।” 
- ਸਲੋ ੧, ੯:੧ (1411) 
ਨਿਧਿਨਾਮੁ --- ਨਾਮ ਰੂਪੀ ਖਜ਼ਾਨਾ 
“ਨਿਧਿ ਨਾਮੁ ਨਾਨਕ ਮੋਰੈ। ? 
- ਆਸਾ ੫, ੧੫੪, ੨੧੪ (408) 


“ਨਵ ਨਿਧੀ ਅਠਾਰਹ ਸਿਧੀ ਪਿਛੇ ਲਗੀਆ ਫਿਰਹਿ ਜੋ ਹਰਿ ਹਿਰਦੈ ਸਦਾ 
ਵਸਾਇ। ” 
- ਸੋਰ ੪, ਵਾਰ ੧੯ਸ, ੩, ੧:੨ (649) 


“ਪ੍ਰਾਨ ਮਨੁ ਧਨੁ ਸਰਬਸੁੋ ਹਰਿ ਗੁਨ ਨਿਧੇ ਸੁਖ ਮੋਰ। ? 
- ਕਾਨ ੫, ੪੮, ੧:੧ (1307) 


ਖਜ਼ਾਨਾ 
“ਹਿਰਦੈ ਗਾਵਹੁ ਨਾਮ ਨਿਧੋ । ”” 


- ਗਉ ੫. ਅਸ ੧੩, ੫:੨ (241) 
“ਵਿਚਿ ਹਉਮੈ ਕਰਮ ਕਮਾਵਦੇ ਜਿਉ ਵੇਸੁਵਾ ਪੁਤੁ ਨਿਨਾਉ। ”? 
- ਸਿਰੀ ੪, ਵਣ ੧, ੨੯੨ (82) 
(ਮਹਾਨਕੋਸ਼ ਇਸ ਦੇ ਅਰਥ “ਬਦਨਾਮ” ਕਰਦਾ ਹੈ) 


“ਸਾਕਤ ਬੇਸੁਆ ਪੂਤ ਨਿਨਾਮ। ”” 
- ਗਉ ੫, ਅਸ ੭, ੩:੨ (239) 





2489 


“ਉੱਨਵਿ ਉਂਨਵਿ ਆਇਆ ਵਰਸੈ ਨੀਰੁ ਨਿਪੰਗੁ। ” 
- ਮਲਾ ੧, ਵਾਰ ੫ਸ, ੩, ੨੧ (1280) 
ਨਿਪਜਹਿ ---- ਉਪਜੇ, ਪੈਦਾ ਹੋਏ 
“ਇਸਤ੍ਰੀ ਪੁਰਖ ਨਿਪਜਹਿ ਮਾਸਹੁ ਪਾਤਿਸਾਹ ਸੁਲਤਾਨਾਂ। ”” 
- ਮਲਾ ੧, ਵਾਰ ੨੫ਸ, ੧, ੨੧੯ (1290) 
ਨਿਪਜਾਏ --- ਪੈਦਾ ਕੀਤੇ, ਉਪਜਾਏ 
“ਕਈ ਕੋਟਿ ਪਾਥਰ ਬਿਰਖ ਨਿਪਜਾਏ । ” 
- ਗਉਂ ੫. ਸੁਖ ੧੦, ੩:੪ (275) 
ਪੈਦਾ ਹੋ ਕੇ, ਉਪਜਕੇ 
“ਉਪਜੈ ਨਿਪਜੈ ਨਿਪਜਿ ਸਮਾਈ। ? 
- ਗਉ ਕਬ, ੧੧, ੧:੧ (325) 


੩੩ < 


ਪੈਦਾ ਹੋਏ 
“ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ। ” 
- ਗਉ ੧, ੧੭, ੧੨ (156) 


- ਗਉ ਕਬ, ੧੧, ੧:੧ (325) 


ਸਰਾਸਰਾ, ਬਿਲਕੁਟ 
“ਨਿਪਟਿ ਬਾਜੀ ਹਾਰਿ ਮੂਕਾ ਪਛੁਤਾਇਓ ਮਨਿ ਭੋਰਾ। ” 
- ਆਸਾ ੫, ੧੫੨, ੨੨ (408) 


“ਆਾਤ ਪਿਤਾ ਕੀ ਰਕਤੁ ਨਿਪੰਨੇ ਮਛੀ ਮਾਸੁ ਨ ਖਾਂਹੀ। ? 
- ਮਲਾ ੧, ਵਾਰ ੨੫ਸ, ੧, ੨੧੮ (1289) 


“ਜਬ ਕੀ ਮਾਲਾ ਲਈ ਨਿਪੂਤੇ ਤਬ ਤੇ ਸੁਖੁ ਨ ਭਇਓ। ”” 
- ਬਿਲਾ ਕਬ, ੪, ੧":੨ (856) 


- ਆਸਾ ੫, ੫੬, ੩੨ (385) 


“ਪਰ ਨਿੰਦਾ ਮੁਖ ਤੇ ਨਹੀ ਛੂਟੀ ਨਿਫਲ ਭਈ ਸਭ ਸੇਵਾ। ” 
- ਸਾਰ ਪਰ, ੧, ੧:੨ (1253) 


---- ਨਿਭਣਾ, ਤਗਣਾ 
“ਖਾਤ ਖਰਚਤ ਨਿਬਹਤ ਰਹੈ ਗੁਰ ਸਬਦੁ ਅਖੂਟ। ” 





2490 


- ਬਿਲਾ ੫, ੬੨, ੧":੧ (816) 
ਨਿਬਹਾਂਵੈ ---- ਨਿਭੇਗਾ 
“ਕਰੁ ਗਹਿ ਲੇਹੁ ਓੜਿ ਨਿਬਹਾਵੈ । ? 
- ਗਉ ੫. ਸੁਖ ੪, ੬:੨ (267) 
ਨਿਬਹਿਆ --- ਨਿਭਿਆ, ਪੁਗਿਆ 
“ਪੀਸਤ ਪੀਸਤ ਚਾਬਿਆ ਸੋਈ ਨਿਬਹਿਆ ਸਾਥ। ” 
- ਸਲੋ ਕਬ, ੨੧੫੨ (1376) 
ਨਿਭੀ, ਪੂਰੀ ਚੜੀ ਭਾਵ ਸਫਲ ਹੋਈ 
“ਨਾਨਕ ਨਿਬਹੀ ਖੇਪ ਹਮਾਰੀ। ? (ਤੋੜ ਪਹੁੰਚੀ) 
- ਗਉਂ ੫. ਸੁਖ ੨੪, ੪:੧੦ (295) 
“ਐਥੇ ਓਥੈ ਨਿਬਹੀ ਨਾਲਿ। ” (ਤੋੜ ਸਾਥ ਦਿੱਤਾ) 
- ਰਾਮ ੧, 2, ੨੪ (878) 


- ਸਿਰੀ ੧, ੨੩, ੧:੧ (22) 
“ਗਲੀ ਜਿਨਾ ਜਪ ਮਾਲੀਆ ਲੋਟੇ ਹਥਿ ਨਿਬਗ। ”” 


- ਆਸ ਕਬ, ੨, ੧੧੨ (475) 


- ਭੈਰ ਕਬ, ੫, ੨੧੨ (1158) 


ਮੁਕੀ 
“ਸੋ ਸਲਿਤਾ ਗੰਗਾ ਹੋਇ ਨਿਬਰੀ। ”” 


- ਭੈਰ ਕਬ, ੫, ੧੨ (1158) 


$_ _੦ 


ਕੰਮਜ਼ੋਰ 
“ਇੰਦੀ ਸਬਲ ਨਿਬਲ ਬਿਬੇਕ ਬੁਧਿ ਪਰਮਾਰਥ ਪਰਵੇਸ ਨਹੀ। ” 
- ਸੋਰ ਰਵਿ, ੩, ੨:੨ (658) 
ਨਿਬੜਿਆ --- ਮੁਕਿਆ 
“ਨਾਨਕ ਜਿਨ੍ ਕਉ ਸਤਿਗੁਰੁ ਮਿਲਿਆ ਤਿਨ ਕਾ ਲੇਖਾ ਨਿਬੜਿਆ। ”” 
- ਆਸਾ ੩, ਪਟੀ ੧੮:੨ (435) 
“ਹੁਕਮੁ ਹੋਆ ਹਾਸਲੂ ਤਦੇ ਹੋਇ ਨਿਬੜਿਆ ਹੰਢਹਿ ਜੀਅ ਕਮਾਂਦੇ । ” 
- ਸੋਰ ੪, ਵਾਰ ੨੮ਸ, ੪, ੧:੨ (653) 


“ਪਤਿ ਸਿਉ ਲੇਖਾ ਨਿਬੜੈ ਰਾਮ ਨਾਮੁ ਪਰਗਾਸਿ। ”” 
- ਸਿਰੀ ੧, ਅਸ ੩, ੭੪੩ (55) 





2491 


ਵਾਸ਼ਨਾ ਰਹਿਤ, ਇਛਾ ਰਹਿਤ 
“ਬਾਸਨ ਮੇਟਿ ਨਿਬਾਸਨ ਹੋਈਐ ਕਲਮਲ ਸਗਲੇ ਜਾਲਕਾ। ” 
- ਮਾਰੂ ੫, ਸੋਲਾ ੧੩, ੭:੩ (1085) 


ਸਿਰੇ ਚਾੜ੍ਹੇ, ਪੂਰਾ ਕਰੇ, ਤੋੜ ਚਾੜੇ 
“ਹਰਿ ਇਕ ਤੈ ਕਾਰੈ ਲਾਇਓਨੁ ਜਿਉ ਭਾਵੈ ਤਿਂ-ਵੈ ਨਿਬਾਹਿ ਜੀਉ। ” 
- ਸਿਰੀ ੫, ਅਸ ੨੯, ੩੩ (73) 
““ਨਿਬਾਹਿ ਲੇਹੁ ਮੋ ਕਉ ਪੁਰਖ ਬਿਧਾਤੇ ਓੜਿ ਪਹੁਚਾਵਹੁ ਦਾਤੇ। ” (ਪੂਰਾ ਉਤਾਰੋ) 
- ਗਉ ੫, ੧੩੫", ੧":੨ (209) 
“ਆਪਨੀ ਭਗਤਿ ਨਿਬਾਹਿ। ? (ਤੋੜ ਚਾੜੋ) 
- ਆਸਾ ੫. ੧੪੬, ੧":੧ (407) 


ਪੂਰਾ ਕਰਿਓ, ਸਿਰੇ ਚਾੜਿਓ 
“ਨੇਮੁ ਨਿਬਾਹਿਓ ਸਤਿਗੁਰੂ ਪ੍ਰਭਿ ਕਿਰਪਾਧਾਰੀ। ” 
- ਆਸਾ ੫, ੧੧੫, ੩:੨ (399) 


(1) ਸਾਥ ਦਿਓ, ਤੋੜ ਚਾੜੋ 
“ਬੁਡਤ ਮੋਹ ਗ੍ਰਿਹ ਅੰਧ ਕੂਪ ਮਹਿ ਨਾਨਕ ਲੇਹੁ ਨਿਬਾਹੀ। ” 
੍‌੍ ੍‌ - ਸੋਰ ੫, ੭, ੪:੨ (610) 
“ਪਾਰਬ੍ਰਹਮ ਨਿਬਾਹੀ ਪੂਰੀ। ” (ਤੋੜ ਚਾੜੀ) 
- ਸੋਰ ੫, ੫੮, ੧੧ (623) 
(2) ਸਿਰੇ ਚਾੜੀ, ਪੂਰੀ ਕੀਤੀ 
“ਖੇਪ ਨਿਬਾਹੀ ਬਹੁਤੁ ਲਾਭ ਘਰਿ ਆਏ ਪਤਿਵੰਤ। ” 
- ਗਉ ੫. ਬਾਅ ੫੩੪੫ (261) 
ਨਿਭਾਂਦਾ/ਸਾਥ ਦਿੰਦਾ ਹੈ 
“ਆਆਦਿ ਮਧਿ ਜੋ ਅੰਤਿ ਨਿਬਾਹੈ । ”” 
- ਗਉ ੫, ੧੧, ੧:੧ (240) 


“ਸੰਗ ਸਖਾ ਸਭਿ ਤਜਿ ਗਏ ਕੋਊ ਨ ਨਿਭਿਹੋ ਸਾਥਿ। ” 
- ਸਲੋ ੯, ੫੫:੧ (1429) 
(ਹੁਣ ਦੀਆਂ ਬੀੜਾਂ ਵਿਚ ਇਹ ਪਾਠ “ਨਿਬਹਿਓ” ਕਰ ਕੇ ਦਿੱਤਾ ਹੋਇਆ ਹੈ) 


ਮੁਕਾ ਦਿਤਾ 
“ਸਾਚਿ ਸੂਚਾ ਸਦਾ ਨਾਨਕ ਗੁਰ ਸਬਦਿ ਝਗਰੁ ਨਿਬੇਰਓ । ”” 

- ਬਿਲਾ ੧, ਛੰਤ ੨, ੪:੬ (844) 
ਮੁਕਾਉ'ਦੇ ਹਨ 
“ਪੰਚ ਤਤੁ ਮਿਲਿ ਦਾਨੁ ਨਿਬੇਰਹਿ ਟਾਂਡਾ ਉਤਰਿਓ ਪਾਰਾ। ? 

- ਗਉ ਕਬ, ੪੯, ੨:੨ (333) 

ਮੁਕਾਓ, ਖਤਮ ਕਰੋ 
“'ਝਗਰਾ ਏਕੁ ਨਿਬੇਰਹੁ ਰਾਮ। ”” 





2492 


- ਗਉਂ ਕਬ, ੪੨, ੧":੧ (331) 


(1) ਸਮਾਪਤੀ, ਖਾਤਮਾ, ਪਾਰ ਉਤਾਰਾ 
“ਗੁਰ ਪਰਸਾਦੀ ਬੂਝਿ ਲੈ ਤਉ ਹੋਇ ਨਿਬੇਰਾ। ” 
- ਗਉ ੧, ਅਸ ੧੮, ੧:੧ (229) 
“ਸਾਧ ਸੰਗਿ ਸਭੁ ਹੋਤ ਨਿਬੇਰਾ। ” (ਝਗੜੇ ਮੁਕ ਜਾਂਦੇ ਹਨ) 
- ਗਉ ੫. ਸੁਖ ੭, ੧:੬ (271) 
“ਗੁਰ ਪਰਮੇਸਰੁ ਨਾਨਕ ਭੇਟਿਓ ਸਚੈ ਸਬਦਿ ਨਿਬੇਰਾ। (ਪਾਰ ਉਤਾਰਾ) 
- ਰਾਮ ੧, ੬, ੩੯੨ (878) 
(2) ਫੈਸਲਾ 
“ਮਿਲਿ ਰਾਜਨ ਰਾਮ ਨਿਬੇਰਾ। ”? 
- ਸੋਰ ੫, ੫੧, ੧:੪ (621) 
“ਤਹ ਸਾਚ ਨਿਆਇ ਨਿਬੇਰਾ। ” 
- ਸੋਰ ੫, ੫੧, ੩:੧ (621) 
“ਕੋਈ ਬੂਝਹੁ ਗਿਆਨੀ ਕਰਹੁ ਨਿਬੇਰਾ। ” 
- ਮਾਰ ੧, ਸੋਲਾ ੧੭, ੧੬੨ (1038) 
(3) ਹਿਸਾਬ ਭੁਗਤਾਨ ਦੀ ਕਿਰਿਆ 
“ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ । ” 
- ਸੋਰ ਕਬ, ੯, ੧":੨ (656) 


“ਲੇਉ ਨਿਬੇਰਿ ਆਜੁ ਕੀ ਰਾਤੀ। ”” 
- ਸੂਹੀ ਕਬ, ੩, ੨੨੨ (792) 


ਹੋਰ ਰੂਪ: 
ਨਿਬੇਰੀ - 
“ਚਰਨ ਗਹੇ ਜਗਜੀਵਨ ਪੁਭ ਕੇ ਹਉਮੈ ਮਾਰਿ ਨਿਬੇਰੀ। ” 
- ਸਾਰ ੧, ੧, ੧%:੨ (1197) 


ਨਿਬੇਰੈ - 
“ਅੰਤਰਿ ਜੋਤਿ ਸਬਦੁ ਧੁਨਿ ਜਾਗੈ ਸਤਿਗੁਰੁ ਝਗਰੁ ਨਿਬੇਰੈ। (ਖਤਮ ਕਰੇ) 

- ਗੂਜ ੧, ੨, ੩:੨ (489) 
ਨਿਬੇਰੋ - 
“ਅੰਤਰ ਕੀ ਗਤਿ ਤੁਮ ਹੀ ਜਾਨੀ ਤੁਝ ਹੀ ਪਾਹਿ ਨਿਬੇਰੋ । ? 

- ਸੋਰ ੫, ੩੫, ੧:੧ (618) 

ਨਿਬੇੜਹਾਰੋ _-- ਫੈਸਲੇ ਕਰਨਾ 
“ਕੁਦਰਤਿ ਤਖਤੁ ਰਚਾਇਆ ਸਚਿ ਨਿਬੇੜਣਹਾਰੋ । ” 
- ਵਡ ੧, ਅਲਾ ੩, ੨:੪ (580) 


(1) ਫੈਸਲਾ 
“ਏ ਮਨ ਮੇਰਿਆ ਆਵਾ ਗਉਣੁ ਸੰਸਾਰੁ ਹੈ ਅੰਤਿ ਸਚਿ ਨਿਬੇੜਾ ਰਾਮ। ” 
- ਵਡ ੩, ਛੰਤ ੬, ੧:੧ (571) 





2493 


(2) ਭਾਵ ਤੱਤ, ਨਿਚੋੜ, ਸਾਰ 
“ਚਹੁ ਜੁਗਾ ਕਾ ਹੁਣਿ ਨਿਬੇੜਾ ਨਰ ਮਨੁੱਖਾ ਨੋ ਏਕੁ ਨਿਧਾਨਾ। ” 
- ਬਿਲਾ ੩, ੪, ੨੧ (797) 
“ਸਬਦੈ ਕਾ ਨਿਬੇੜਾ ਸੁਣਿ ਤੁ ਅਉਧੁ ਬਿਨੁ ਨਾਂਵੈ ਜੋਗੁ ਨ ਹੋਈ।” 
.---. - ਰਾਮ ੧, ਸਿਗੋ ੭੨:੧ (946) 
ਨਿਬੇੜਦੀ/ਨਜਿਠਦੀ ਹੈ 
“ਕਲਿ ਕਲਵਾਲੀ ਸਰਾ ਨਿਬੇੜੀ ਕਾਜੀ ਕ੍ਰਿਸਨਾ ਹੋਆ। ”? 
- ਰਾਮ ੧, ਆਸ ੧, ੫:੧ (903) 


ਨਿਬੇੜਾ, ਫੈਸਲਾ 


“ਸਤਿਗੁਰ ਹਥਿ ਨਿਬੇੜੁ ਝਗੜ੍ੁ ਚੁਕਾਇਆ। ” 
- ਮਾਝ ੧, ਵਾਰ ੪:੭ (139) 


ਨਿਬੇੜਦਾ/ਮੁਕਾਉ ਦਾ ਹੈ 
““ਸਚੁ ਆਪਿ ਨਿਬੇੜੇ ਰਾਜੁ ਰਾਜਿ। ? 


- ਬਸੰ ੧, ੭, ੧:੨ (1170) 


(ਸੰ.) ਭਰਮ ਰਹਿਤ 
“ਚੀਤਿ ਆਵੈ ਤਾਂ ਸਦ ਨਿਭਰੰਤਾ। ”” 
- ਭੈਰ ੫, ੨੧, ੩:੨ (1141) 
ਬਿਨਾ-ਭਰਮ ਭਾਵ ਨਿਰਸੰਦੇਹ 
“ਕਾਇਆਂ ਅਗਨਿ ਕਰੇ ਨਿਭਰਾਂਤਿ। ”” 
- ਮਲਾ ੧, ੬, ੧:੨ (1256) 
(1) ਭਰਮ ਰਹਿਤ ਭਾਵ ਸ਼ੰਕਾ ਰਹਿਤ 
“ਦੋਵੈ ਸਿਰੇ ਸਤਿਗੁਰੂ ਨਿਬੇੜੇ ਸੋ ਬੁਝੈ ਜਿਸੁ ਏਕ ਲਿਵਲਾਗੀ ਜੀਅਹੁ ਰਹੈ 
ਨਿਭਰਾਤੀ। ”” 
- ਮਾਝ ੧, ੧੧, ੪:੧ (992) 
(2) (ਸੰ.) ਚੁਪਚਾਪ ਸ਼ਾਂਤ 
“ਅੰਤਰਿ ਬਿਖੁ ਬਾਹਰਿ ਨਿਭਰਾਤੀ ਤਾ ਜਮੁ ਕਰੇ ਖੁਆਰੀ । ” 
- ਮਾਰੂ ੧, ਅਸ 2, ੬:੪ (1013) 
ਨਿਰਸੰਦੇਹ 
“£ਸਹਨ ਸੀਲ ਪਵਨ ਅਰੁ ਪਾਣੀ ਬਸੁਧਾ ਖਿਮਾ ਨਿਭਰਾਤੇ । ”” 
- ਮਾਰੂ ੫, ੪, ੨:੧ (999) 
ਨਿਡਰਾਂ ਨੂੰ 
“ਜਿਨਾ ਭਉ ਤਿਨ ਨਾਹਿ ਭਉ ਮੁਚੁ ਭਉ ਨਿਭਵਿਆਹ। ”” 
- ਸੂਹੀ ੩, ਵਾਰ ਦਸ, ੨, ੧:੧ (788) 


ਨਿਵਾਸ ਰਖਦਾ, ਵਸਦਾ ਹੈ 
“ਘਘਾ ਘਟਿ ਘਟਿ ਨਿਮਸੈ ਸੋਈ। ? 
- ਗਉ ਬਾਅ, ੧੦:੧ (340) 





2494 


ਨਿਮਕ ਮਾਤਰ, ਥੋੜਾ ਜਿਹਾ, ਅੱਖ ਝਮਕਣ ਦੇ ਸਮੇ' ਜਿੰਨ੍ਹਾਂ 
“ਨਾਨਕ ਤਾ ਕੈ ਬਲਿਹਾਰੀ ਮਿਲੈ ਨਾਮੁ ਹਰਿ ਨਿਮਕਾ। ”” 
- ਤੁਖਾ ੫, ਛੰਤ ੧, ੪:੬ (1117) 


(1) ਥੋੜਾ ਜਿਹਾ 
“ਨਿਮਖ ਏਕ ਹਰਿ ਨਾਮੁ ਦੇਇ ਮੇਰਾ ਮਨੁ ਤਨੁ ਸੀਤਲੁ ਹੋਇ। ” 
- ਸਿਰੀ ੫, ੭੬, ੨੧੨ (44) 
(2) ਅੱਖ ਦੇ ਝਮਕਣ ਜਿਨ੍ਹਾਂ ਸਮਾਂ, ਥੋੜਾ ਸਮਾਂ, ਛਿੰਨ ਭਰ 
“ਕਰੇ ਦਇਆ ਪੁਭੁ ਆਪਣੀ ਇਕ ਨਿਮਖ ਨ ਮਨਹੁ ਵਿਸਾਰੁ। ” 
- ਸਿਰੀ ੫, ੮੬, ੧":੨ (48) 


ਰਤਾ ਭਰ 
“ਮੁਸਨ ਨਿਮਖਕ ਪ੍ਰੇਮ ਪਰਿ ਵਾਰਿ ਵਾਰਿ ਦੇਉ ਸਰਬ। ”” 
੍‌੍ - ਚਉ ੫, ੫:੨ (1364) 
ਨਿਮਖ ਭਰ, ਛਿੰਨ ਭਰ, ਅੱਖ ਦੇ ਫੋਰ ਜਿੰਨੇ ਸਮੇ ਲਈ 
“ਮੇਰੇ ਮਨ ਭਜੁ ਰਾਮਨਾਮ ਹਰਿ ਨਿਮਖਫਾ। ”” 
- ਪ੍ਰਭਾ ੪, ੫, ੧":੧ (1336) 


(1) ਹਰ ਪਲ, ਹਰ ਸਮੇ” 
“ਨਿਮਖ ਨਿਮਖ ਹਰਿ ਹਰਿ ਹਰਿ ਧਿਆਉ। ” 
- ਗਉਂ ੫, ੮੪, ੨੨ (180) 
(2) ਰਤਾ ਰਤਾ, ਛੋਟੇ ਛੋਟੇ 
“ਨਿਮਖ ਨਿਮਖ ਕਰਿ ਸਰੀਰੁ ਕਟਾਵੈ । ”” 
- ਗਉ ੫. ਸੁਖ ੩, ੨:੭ (265) 
ਅੱਖ ਦੇ ਫੋਨ ਜਿੰਨ੍ਹਾਂ ਸਮਾਂ, ਪਲ, ਛਿੰਨ 
“'ਸਿਮਰਹਿ ਘੜੀ ਮੂਰਤ ਪਲ ਨਿਮਖਾ। ” 
- ਮਾਰੂ ੫, ਸੋਲਾ ੮, ੭:੧ (1079) 


ਛਿੰਨ ਭਰ ਲਈ 
“ਹਰਿ ਹਰਿ ਕ੍ਰਿਪਾ ਕਰਹੁ ਪ੍ਰਭ ਅਪਨੀ ਮੁਖਿ ਦੇਵਹੁ ਹਰਿ ਨਿਮਖਾਤੀ। ” 
- ਧਨਾ ੪, ੫, ੧:੨ (668) 


ਥੋੜ੍ਹੇ ਸਮੇਂ ਲਈ 
“ਤੁਝ ਬਿਨੁ ਨਿਮਖੁ ਨ ਜਾਈ ਰਹਣਾ। ” 


- ਗਉਂ ੫, ੮੭, ੧:੪ (181) 


ਘੜੀ ਘੜੀ, ਬਾਰ ਬਾਰ 
“ਹਮਰੇ ਅਵਗਨ ਬਿਖਿਆ ਬਿਖੈ ਕੇ ਬਹੁ ਬਾਰ ਬਾਰ ਨਿਮਖੇ । ? 
- ਨਟ ੪, ੩, ੩੧ (976) 
ਨਿਮਖ ਮਾਤਰ, ਥੋੜਾ ਜਿਹਾ ਹੀ 
“ਤੁਮ ਸਮਰਥ ਪੁਰਖ ਵਡੇ ਪ੍ਰਭ ਸੁਆਮੀ ਮੋ ਕਉ ਕੀਜੈ ਦਾਨੁ ਹਰਿ ਨਿਮਘਾ। ” 
- ਸੂਹੀ 8, ੨, ੪੧ (731) 





2495 


4 ੦੦੫ % 


ਨਿਮਿੱਤ, ਕਾਰਣ, ਵਜੋ” 
“'ਨਿਮਤ ਨਾਮਦੇਉ ਦੂਧੁ ਪੀਆਇਆ। ”” 
- ਆਸਾ ਰਵਿ, ੫, ੨੧ (487) 


ਨਿਰਮਾਨਤਾ ਵਾਲੇ ਸੁਭਾਉ, ਨਿਰ ਅਭਿਮਾਨ, ਝੂਕਿਆ ਹੋਇਆ 
“ਸਤਸੰਗਤਿ ਸਹਜ ਸਾਰਿ ਜਾਗੀਲੇ ਗੁਰ ਬੀਚਾਰਿ ਨਿੰਮਰੀ ਭੂਤ ਸਦੀਵ ਪਰਮ 
ਪਿਆਰਿ। ” 
- ਸਵ ੨, ੨:੩ (1391) 
ਨਿਰਮਲ, ਉਜਲ 
“ਨਾਨਕ ਕੁਲਿ ਨਿੰਮਲੁ ਅਵਤਰਿਉ ਅੰਗਦ ਲਹਣੇ ਸੰਗਿ ਹੁਅ। ” 
- ਸਵ ੩, ੧੬੫ (1395) 
ਅਭਿਮਾਨ ਰਹਿਤ 
“ਮਨ ਤੂੰ ਮਤ ਮਾਣੁ ਕਰਹਿ ਜਿ ਹਉ ਕਿਛੁ ਜਾਣਦਾ ਗੁਰਮੁਖਿ ਨਿਮਾਣਾ ਹੋਹੁ । ” 
- ਆਸਾ ੩, ਛੰਤ ੭, ੭:੧ (441) 
ਜਿਸ ਦਾ ਕੋਈ ਮਾਣ ਨ ਕਰੇ 
“ਨਿਮਾਣਿਆ ਗੁਰੁ ਮਾਣੁ ਹੈ ਗੁਰੁ ਸਤਿਗੁਰ ਕਰੇ ਸਾਬਾਸਿ। ”? 
- ਸਿਰੀ ੪, ੬੮, ੨੨ (41) 
ਹੋਰ ਰੂਪ: 
ਨਿੰਮਾਣਿਆ - 
“ਨਿੰਮਾਣਿਆ ਹਰਿ ਮਾਣੁ ਹੈ ਹਰਿ ਪ੍ਰਭੁ ਹਰਿ ਆਪੈ ਰਾਮ। ” 
- ਬਿਲਾ ੪, ਛੰਤ ੧, ੨:੧ (844) 
(1) ਅਭਿਮਾਨ ਰਹਿਤ 
“ਹੋਇ ਨਿਮਾਣੀ ਢਹਿ ਪਵਾ ਪੂਰੇ ਸਤਿਗੁਰ ਪਾਸਿ। ” 
- ਸਿਰੀ ੪, ੬੮, ੨੧ (41) 
(2) ਜਿਸ ਦਾ ਕੋਈ ਮਾਨ ਨ ਕਰੇ 
“ਸਰਬ ਕਲਾ ਪ੍ਰਭ ਪੂਰਣੋ ਮੁੰਵੁ ਨਿਮਾਣੀ ਥਾਉ।” 
- ਮਾਝ ੫, ਦਿਨ ੪:੧ (137) 


ਹੋਰ ਰੂਪ: 
ਨਿਮਾਣੀਆ - 
“ਖਸਮਹੁ ਘੁਥੀਆ ਫਿਰਹਿ ਨਿਮਾਣੀਆ। ”” 


-ਸਿਰੀ ੧, ਅਸ ੨੮, ੭੨ (72) 
ਨਿਮਾਣੀਆ - 
“ਗੋਰਾਂ ਸੇ ਨਿਮਾਣੀਆ ਬਹਸਨਿ ਰੂਹਾਂ ਮਲਿ। ” 
- ਸਲੋ ਫਰ, ੯੭੨ (1383) 
(3) ਵਿਚਾਰੀ 
““ਜਿੰਦੁ ਨਿਮਾਣੀ ਕਢੀਐ ਹਡਾ ਕੂ ਕੜਕਾਇ। ” 
-ਸਲੋ ਫਰ, ੧:੩ (1377) 





2496 


“ਫਰੀਦਾ ਗੋਰ ਨਿਮਾਣੀ ਸਡੁ ਕਰੇ ਨਿਘਰਿਆ ਘਰਿ ਆਉ। ” 
- ਸਲੋ ਫਰ, ੯੩:੧ (1382) 
ਜਿਨਾ ਦਾ ਕੋਈ ਮਾਣ ਨ ਕੋਈ 
““ਸੂਹਵੀਏ ਨਿਮਾਣੀਏ ਸੋ ਸਹੁ ਸਦਾ ਸਮ੍ਾਲਿ। ” 
- ਸੂਹੀ ੩, ਵਾਰ ੧ਸ, ੩, ੨:੧ (785) 


ਜਿਸ ਦਾ ਕੋਈ ਮਾਣ ਨ ਕਰੇ 
“ਮਾਣੁ ਨਿਮਾਣੇ ਤੂੰ ਧਣੀ ਤੇਰਾ ਭਰਵਾਸਾ। ” 


- ਆਸਾ ੫. ੧੦੩, ੧":੧ (396) 


ਮਾਨ ਰਹਿਤ, ਭਾਵ ਅਭਿਮਾਨ ਰਹਿਤ 
“ਹੋਦੈ ਤਾਣਿ ਨਿਤਾਣੀਆ ਰਹਹਿ ਨਿਮਾਨਣੀਆਹ। ”” 
- ਸਿਰੀ ੪, ਵਾਰ ੭ਸ, ੧, ੨੫ (85) 


ਜਿਸ ਦਾ ਕੋਈ ਮਾਨ ਨਾ ਕਰੇ 
“ਮੁੰਧ ਨਿਮਾਨੜੀਆ ਜੀਉ ਬਿਨੁ ਧਨੀ ਪਿਆਰੇ। ”? 
- ਗਉ ੧. ਛੰਤ ੧, ੨:੧ (242) 


ਮਾਨ/ਅਭਿਮਾਨ ਰਹਿਤ 
“ਹੋਇ ਨਿਮਾਨਾ ਜਗਿ ਰਹਹੁ ਨਾਨਕ ਨਦਰੀ ਪਾਰਿ। ?” 
- ਗਉ ੫. ਬਾਅ ੪੪ਸ:੨ (259) 


ਜਿਸ ਦਾ ਕੋਈ ਮਾਨ ਨਾ ਕਰੇ 
“ਮੋਹਿ ਅਨਾਥ ਗਰੀਬ ਨਿਮਾਨੀ। ” 
-ਆਸਾਂ ੫, ੯੫, ੩੩ (394) 


ਅਪਮਾਨ 
“ਮਾਨ ਨਿਮਾਨੁ ਵਵਾਈਐ ਹਰਿ ਚਰਣੀ ਲਾਗੋ ਰਾਮ। ? 
-ਬਿਲਾ ੫, ਛੰਤ ੪, ੧:੨ (848) 
(“ਦਰਪਣ ਤੇ ਨਿਰਨੈ” ਸੰਦ ਛੇਦ “ਮਾਨਨਿ ਮਾਨ ਕਰਕੇ ` “ਮਾਨਨਿ ਦੇ ਅਰਥ “ਹੇ 
ਮਾਨ ਵਾਲੀਏ ” ਕਰਦੇ ਹਨ) 
ਜਿਸ ਦਾ ਕੋਈ ਮਾਨ ਨਾ ਕਰੇ 
“ਜਿਨਿ ਦੀਆ ਨਿਮਾਨੇ ਕਉ ਮਾਨ। ” 
- ਗਉਂ ੫, ੭੫, ੩:੨ (177) 
(1) ਵਿਚਾਰਾ, ਜਿਸ ਦਾ ਕੋਈ ਮਾਨ ਨਹੀ' ਕਰਦਾ 
“ਕਿਨ ਬਿਧਿ ਹੀਅਰੋ ਧੀਰੈ ਨਿਮਾਨੋ । ? 
- ਸੂਹੀ ੫, ੫, ੧੧ (737) 
(2) ਨਿਰਮਾਨ, ਅਭਿਮਾਨ ਰਹਿਤ 
“ਏਕ ਮਹਲਿ ਤੂੰ ਹੋਹਿ ਅਫਾਰੋ ਏਕ ਮਹਲਿ ਨਿਮਾਨੋ। ” 
- ਗਉ ੫, ੧੨੬", ੧:੧ (206) 
(ਸੰ.) ਬੀਜ ਦਾ ਸਫੁਟਿਤ ਹੋਣਾ ਭਾਵ ਗਰਭ ਵਿਚ ਟਿਕਣਾ 





2497 


“ਹੁਕਮੈ ਅੰਦਰਿ ਨਿੰਮਿਆ ਪਿਆਰੇ ਹੁਕਮੈ ਉਦਰ ਮਝਾਰਿ। ? 
- ਸੋਚ ੧, ਅਸ ੩, ੪:੧ (636) 
ਹੋਰ ਰੂਪ: 
ਨਿੰਮੀਐ - 
“ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣ ਵੀਆਹੁ । ” 
- ਆਸਾ ੧, ਵਾਰ ੧੯ਸ, ੧, ੨੧ (473) 
ਸੰਘਣੀ ਛਾਂ ਵਾਲਾ ਇਕ ਦਰਖਤ ਜਿਸ ਦਾ ਫਲ ਕੌੜਾ ਹੁੰਦਾ ਹੈ 
“ਤੁਮੀ ਤੁਮਾ ਵਿਸੁ ਅਕੁ ਧਤੂਰਾ ਨਿਮੁ ਫਲ। ” 
- ਮਾਝ ੧, ਵਾਰ ੨੧ਸ, ੧, ੧:੧ (147) 
ਹੋਰ ਰੂਪ: 
ਨਿੰਮੁ - 
“ਜਿਉ ਚੰਦਨ ਸੰਗਿ ਬਸੈ ਨਿੰਮੁ ਬਿਰਖਾ ਗੁਨ ਚੰਦਨ ਕੇ ਬਸਖੇ । ” 
- ਨਟ ੪, ੩, ੨੨ (976) 
ਨਿਮੁਣੀਆਦੀ - ਜਿਸ ਦੀ ਬੁਨਿਆਦ ਨਾ ਹੋਵੇ, ਅਸਾਰ 
“ਨਾਨਕ ਨਾਮ ਵਿਹੂਣੀਆ ਨਿਮੁਣੀਆਦੀ ਦੇਹ। ”” 
- ਮਾਰੂ ੫, ਵਾਰ ੨੧ਸ, ੫, ੩:੨ (1101) 


ਨਿੰਮੁਨੀਆਦਾ - ਬੁਨਿਆਦ ਤੋ” ਬਿਨਾ 
“ਕੂੜਿ ਕਪਟਿ ਬੰਚਿ ਨਿੰਮੁਨੀਆਦਾ ਬਿਨਸਿ ਗਇਆ ਤਤਕਾਲੇ। ” 


- ਆਸਾ ੫. ੪੨, ੪੧੧ (381) 


“ਮਾਸਹੁ ਨਿੰਮੇ ਮਾਸਹੁ ਜੰਮੈ ਹਮ ਮਾਸੈ ਕੇ ਭਾਂਡੇ। ” 
-ਮਲਾ ੧, ਵਾਰ ੨੫ਸ, ੧, ੨:੧੦ (1290) 
ਨਿਮ੍ਰਤਾਹ ---- ਨਿਮ੍ਰਿਤਾ ਦਾ 
“ਸੈਨਾ ਸਾਧ ਸਮੂਹ ਸੂਰ ਅਜਿਤੰ ਸੰਨਾਹੰ ਤਨਿ ਨਿੰਮੂਤਾਹ। ” 
- ਸਸ ੫, ੨੯੯੧ (1356) 
ਨਿੰਮ੍ਰਿਤਾ 
“ਨੀਚ ਨੀਚ ਨਿਮ੍ਰਿਤ ਘਨੀ ਕਰਨੀ ਕਮਲ ਜਮਾਲ। ”” 
- ਚਉ ੫, ੯੨ (1364) 


“-ਰਾਰਾ ਰਸੁ ਨਿਰਸ ਕਰਿ ਜਾਨਿਆ। ” 
- ਗਉਂ ਕਬ, ਬਾਅ ੩੫੧ (342) 
ਨਿਰਹਾਰ ---- ਨਿਰ-ਆਹਾਰ (ਭੁੱਖੇ) ਰਹਿਣ ਵਾਲੇ, ਕੁਝ ਨਾ ਖਾਣ ਵਾਲਾ, ਅਹਾਰ ਦਾ ਤਿਆਗੀ 
“ਨਿਰਹਾਰ ਵਰਤੀ ਆਪਰਸਾ। ”” 
- ਸਿਰੀ ੫, ਅਸ ੨੭, ੬੧ (71) 


ਨਿਰੰਹਾਰੰ ---- ਭੋਜਨ ਨਾ ਖਾਣ ਵਾਲਾ 





2498 


“ਨਹ ਗਿਰਹ ਨਿਰੰਹਾਰੰ। ? 
- ਰਾਮ ੫, ੫੯, ੧:੨ (901) 
ਨਿਰਹਾਰੀ --- ਜੋ ਖਾਂਦਾ ਕੁਝ ਨਹੀ ਇਥੇ ਭਾਵ ਵਾਹਿਗੁਰੂ 
“ਨਿਰਹਾਰੀ ਕੇਸਵ ਨਿਰਵੈਰਾ। ? 
- ਮਾਝ ੫. ੧੩, ੩:੧ (98) 


ਨਿਰੰਕਾਰ --- (1) ਜਿਸ ਦਾ ਕੋਈ ਅਕਾਰ ਨਹੀਂ', ਭਾਵ ਵਾਹਿਗੁਰੂ 
“ਤੂੰ ਸਦਾ ਸਲਾਮਤਿ ਨਿਰੰਕਾਰ। ” 


- ਜਪੁ ੧, ੧੬:੨੬ (3) 
“ਉਸਤਤਿ ਮਨ ਮਹਿ ਕਰਿ ਨਿਰੰਕਾਰ । ”” 
- ਗਉ ੫. ਸੁਖ ੧੪, ੨:੧ (281) 
“ਤੋਟਿ ਨਾ ਆਵੈ ਜਪਿ ਨਿਰੰਕਾਰ। ? 
(ਹਰੀ) 
- ਆਸਾ ੫, ੯੨, ੨੨ (394) 
ਹੋਰ ਰੂਪ: 
ਨਿਰੰਕਾਰੰ - 
“ਆਦਿ ਮਧਿ ਅੰਤਿ ਨਿਰੰਕਾਰੰ। ” (ਅਕਾਰ ਰਹਿਤ ਪ੍ਰਭੂ/ਹਰਿ) 
- ਗਉਂ ੫. ਬਾਅ ੧":੨ (250) 
ਨਿਰੰਕਾਰਾ - 
“ਹਰਿ ਜਨ ਪ੍ਰੀਤਿ ਜਪੈ ਨਿਰੰਕਾਰਾ। ” (ਅਕਾਰ ਰਹਿਤ ਹਰਿ) 
- ਗਉਂ ੪, ੪੧, ੩:੩ (164) 
ਨਿਰੰਕਾਰਿ - 
“ਨਿਰੰਕਾਰਿ ਜੋ ਰੰਹੈ ਸਮਾਇ। (ਅਕਾਰ ਰਹਿਤ ਹਰਿ ਵਿਚ) 
- ਰਾਮ ੩, ਵਾਰ ੧੨ਸ, ੧, ੭੯ (953) 
(2) ਅਕਾਰ ਰਹਿਤ 
“ਨਿਰੰਕਾਰ ਆਕਾਰ ਆਪਿ ਨਿਰਗੁਨ ਸਰਗੁਨ ਏਕ । ”? 
- ਗਉ ੫. ਬਾਅ ੨ਸ:੧ (250) 
“ਨਿਰੰਕਾਰ ਮਹਿ ਆਕਾਰੁ ਸਮਾਵੈ । ” 
- ਆਸਾ ੧, ਅਸ 2, ੪੯੧ (414) 
“ਆਪਿ ਨਿਰੰਕਾਰ ਆਕਾਰੁ ਹੈ ਆਪੇ ਆਪੇ ਕਰੈ ਸੁ ਥੀਆ। ” 
- ਬਿਹਾ ੪, ਵਾਰ ੭੫ (551) 
ਹੋਰ ਰੂਪ: 
ਨਿਰੰਕਾਰਾ - 
“ਕਾਇਆ ਨਗਰਿ ਬਸਤ ਹਰਿ ਸੁਆਮੀ ਹਰਿ ਨਿਰਭਉ ਨਿਰਵੈਰੁ ਨਿਰੰਕਾਰਾ । ” 
(ਅਕਾਰ ਰਹਿਤ) 
- ਬੈਰਾ ੪, ੪, ੧:੧ (720) 
“ਆਦਿ ਨਿਰੰਜਨੁ ਪ੍ਰਭੁ ਨਿਰੰਕਾਰਾ। ? 
-ਮਾਰੂ ੫, ਸੋਲਾ ੫, ੧:੧ (1075) 


ਨਿਰੰਕਾਰੀ - 





2499 


“ਹਉ ਵਾਰੀ ਜੀਉ ਵਾਰੀ ਨਿਰੰਕਾਰੀ ਨਾਮੁ ਧਿਆਵਣਿਆ। ” (ਅਕਾਰ ਰਹਿਤ ਨਾਮ) 
- ਮਾਝ ੪, ਅਸ ੩੪. ੧":੧ (129) 

“ਹਉ ਪਾਪੀ ਪਤਿਤੁ ਪਰਮ ਪਾਖੰਡੀ ਤੂ ਨਿਰਮਲੁ ਨਿਰੰਕਾਰੀ। ” 
- ਸੋਰ ੧, ੫, ੧:੧ (596) 


ਨਿਰੰਕਾਰੀ --- (1) ਅਕਾਰ ਰਹਿਤ, ਵੇਖੋ ਨਿਰੰਕਾਰ (2) 
(2) ਅਕਾਰ ਰਹਿਤ ਪ੍ਰਭੂ ਦੇ ਉਪਾਸ਼ਕ 
“ਇਕਿ ਨਿਰੰਕਾਰੀ ਨਾਮ ਆਧਾਰਿ। ”” 
- ਮਾਝ ੧, ਵਾਰ ੧੪ਸ, ੧, ੨੧੫ (144) 
“ਆਤਮੁ ਚੀਨ੍ਿ ਭਏ ਨਰਿੰਕਾਰੀ । ” 
- ਆਸਾ ੧, ਅਸ ੮, ੭੧੫ (415) 
(3) ਅਕਾਰ ਰਹਿਤ ਹਰਿ 
“ਅਵਰੁ ਨ ਜਾਨਹਿ ਬਿਨੁ ਨਿਰੰਕਾਰੀ । ” 
- ਗਉਂ ੫, ੮੬, ੨:੪ (181) 
“ਨਾਨਕ ਗਿਆਨ ਰਤਨੁ ਪਰਗਾਸਿਆ ਹਰਿ ਮਨਿ ਵਸਿਆ ਨਿਰੰਕਾਰੀ ਜੀਉ। ”” 
- ਸੋਰ ੧, ੮, ੪:੨ (589) 
(4) ਨਿਰੰਕਾਰ ਦੀ, ਅਕਾਰ ਰਹਿਤ ਪ੍ਰਭੂ ਦੀ 
“ਰਚਨਾ ਰਾਚਿ ਰਹੇ ਨਿਰੰਕਾਰੀ ਪ੍ਰਭ ਮਨਿ ਕਰਮ ਸੁਕਰਮਾ। ” 
- ਤੁਖਾ ੧, ਬਾਰਾ ੧:੫ (1107) 


ਨਿਰੰਕਾਰੁ --- (1) ਪ੍ਰਭੂ, ਹਰਿ 
“ਸਚ ਖੰਡਿ ਵਸੈ ਨਿਰੰਕਾਰੁ । ”? 
- ਜਪੁ ੧, ੩੭:੧੧ (8) 


ਹੋਰ ਰੂਪ: 
ਨਿਰੰਕਾਰੇ - 
“ਭਾਵ ਖੰਡਨ ਦੁਖ ਭੰਜਨ ਸਾਮੀ ਭਗਤਿ ਵਛਲ ਨਿਰੰਕਾਰੇ । ” (ਪ੍ਰਭੂ) 
- ਧਨਾ ੫, ੧, ੧੨੧ (670) 


ਨਿਰੰਕਾਰੈ - 
“ਕਹੁ ਨਾਨਕ ਸੰਤਨ ਕਾ ਰਾਖਾ ਪਾਰਬ੍ਹਮ ਨਿਰੰਕਾਰੈ। ” (ਨਿਰੰਕਾਰ, ਪ੍ਰਭੂ) 
- ਸਾਰ ੫, ੧੦, ੪੨ (1205) 
ਨਿਰੰਕਾਰੋ - 
“ਆਇ ਨ ਜਾਇ ਬਸੈ ਇਹ ਠਾਹਰ ਜਹ ਆਸਨੁ ਨਿਰੰਕਾਰੋ । ”” 
- ਸਾਰ ੫, ੫੪, ੧੧੨ (1215) 
(2) ਅਕਾਰ ਰਹਿਤ 
“ਹਰਿ ਸਤਿ ਨਿਰੰਜਨ ਅਮਰੁ ਹੈ ਨਿਰਭਉ ਨਿਰਵੈਰੁ ਨਿਰੰਕਾਰੁ । ” 
- ਗਉ ੪, ਵਾਰ ੬ਸ, ੪, ੧:੧ (302) 
(ਸੰ. -) ਜਿਸ ਨੂੰ ਤਕਦਾ ਹੈ, ਭਾਵ ਪ੍ਰਭੂ 
“ਤਬ ਲੇ ਨਿਰਖਹਿ ਨਿਰਖ ਮਿਲਾਵਾ। ”” 
- ਗਉਂ ਕਬ, ਬਾਅ ੨੬:੪ (341) 
(ਮਹਾਨਕੋਸ਼ ਇਸ ਨੂੰ “ ਤੋ ਵਿਉਤਪਤ ਮੰਨ ਅਰਥ “ਤਕਣ ਯੋਗ” ਕਰਦਾ ਹੈ) 





2500 


ਨਿਰਖਉ ---- ਵੇਖਦਾ ਹਾਂ 
“ਚਿਤਿ ਚਿਤਵਉ ਹਰਿ ਰਸਨ ਅਰਾਧਉ ਨਿਰਖਉ ਤੁਮਰੀ ਓਰ । ” 
- ਗੂਜ ੫, ੨੦, ੧%:੨ (500) 


- ਗਉਂ ਕਬ, ਬਾਅ ੨੬:੪ (341) 


- ਗਉਂ ਕਬ, ਬਾਅ ੨੬੧ (341) 
“ਹਉ ਨਿਰਖਤ ਫਿਰਉ ਸਭਿ ਦੇਸ ਦਿਸੰਤਰ ਮੈ ਪ੍ਰਭ ਦੇਖਨ ਕੋ ਬਹੁਤੁ ਮਨਿ 
ਚਈਆ। ” (ਵੇਖਦੀ) 

- ਬਿਲਾ ੪, ਅਸ ੫, ੨:੧ (836) 
(2) ਭਾਵ ਪਰਖ ਕੇ 
“ਮੈ ਨਿਰਖਤ ਨਿਰਖਤ ਸਰੀਰੁ ਸਭੁ ਖੋਜਿਆ ਇਕੁ ਗੁਰਮੁਖਿ ਚਲਤੁ ਦਿਖਾਇਆ। ”” 

- ਬਸੰ ੪, ਅਸ ੧, ੩:੧ (1191) 


(1) ਪਰਖਕੇ, ਗਹੁ/ਧਿਆਨ ਕਰਕੇ 
“ਰਾਮ ਨਾਮ ਬਿਨੁ ਸੰਭੈ ਬਿਗੂਤੇ ਦੇਖਹੁ ਨਿਰਖਿ ਸਰੀਰਾ। ” 

- ਸੋਰ ਕਬ, ੧, ੪:੧ (654) 
(2) ਵੇਖ 
“ਰਿੰਦੈ ਇਖਲਾਸੁ ਨਿਰਖਿ ਲੇ ਮੀਰਾ। ? 

- ਭੈਰ ਕਬ, ੭, ੪:੧ (1159) 
ਵੇਖਿਆ 
“ਜਿਉ ਆਕਾਸੈ ਪੰਖੀਅਲੋ ਖੋਜੁ ਨਿਰਖਿਉ ਨ ਜਾਈ। ”” 

- ਗੂਜ ਨਾਮ, ੨, ੨੧ (525) 
ਵੇਖੀ 
“ਨਿਰਖਤ ਨਿਰਖਤ ਰੈਨਿ ਸਭ ਨਿਰਖੀ ਮੁਖੁ ਕਾਂਢੈ ਅੰਮ੍ਰਿਤੁ ਪੀਜੈ। ”” 

- ਕਲਿ ੪, ਅਸ ੫, ੫:੨ (1326) 

ਖੁਸ਼ਬੂ ਰਹਿਤ 
“ਤਿਹ ਮਿਲਿ ਤੇਊ ਉਤਮ ਭਏ ਲੋਹ ਕਾਠ ਨਿਰਗੰਧ। ” 

- ਸਲੋ ਕਬ, ੭੭੨ (1368) 
ਨਿਗਮ, ਵੇਦ ਦਾ ਮੰਤਰ ਭਾਗ 
“ਆਗਮ ਨਿਰਗਮ ਜੋਤਿਕ ਜਾਨਹਿ ਬਹੁ ਬਹੁ ਬਿਆਕਰਨਾ। ” 


- ਆਸਾ ਕਬ, ੫. ੨੧ (476) 


(1) ਗੁਣ ਲਭਣ ਰਹਿਤ, ਤਿੰਨ ਗੁਣਾਂ ਤੋ ਉਪਰ 
“ਨਿਰਗੁਣ ਨਾਮੁ ਨਿਧਾਨੁ ਹੈ ਸਹਜੇ ਸੋਝੀ ਹੋਇ। ” 
- ਸਿਰੀ ੩, ਅਸ ੨੩, ੭:੧ (68) 





2501 


“ਬ੍ਰਹਮੰਡ ਖੰਡ ਪੂਰਨ ਬ੍ਰਹਮੁ ਗੁਣ ਨਿਰਗੁਣ ਸਮ ਜਾਣਿਓ। ”” 
- ਸਵ ੧, ੯੫ (1390) 
(2) ਜਿਸ ਦੇ ਗੁਣ ਨ ਕਹੇ ਜਾ ਸਕਨ, ਅਕਥ 
“ਨਿਰਗੁਣ ਕਥਾ ਕਥਾ ਹੈ ਹਰਿ ਕੀ।” 
- ਗਉਂ ੪, ੪੦, ੧:੧ (164) 
(3) ਗੁਣ ਵਿਹੂਣੇ 
“ਮਤੁ ਨਿਰਗੁਣ ਹਮ ਮੇਲੈ ਕਬਹੂੰ ਅਪੁਨੀ ਕਿਰਪਾ ਧਾਰਿ। ” 
- ਗਉ ੪, ੪੯, ੧":੨ (167) 
“ਮੋਹਿ ਨਿਰਗੁਣ ਕਉ ਪ੍ਰਭਿ ਕੀਨੀ ਦਇਆ। ”? 
- ਗਉ ੫, ੯੧, ੪:੩ (183) 
ਨਿਰਗੁਣਵੰਤੜੀਏ ਹੇ ਗੁਣ-ਹੀਣ ਇਸਤ੍ਰੀਏ 
““ਨਿਰਗੁਣਵੰਤੜੀਏ ਪਿਰੁ ਦੇਖਿ ਹਦੂਰੇ ਰਾਮ। ” 
- ਵਡ ੩, ਛੰਤ ੧, ੨:੧ (567) 


ਨਿਰਗੁਣਿ --- ਗੁਣ ਵਿਹੂਣੇ 
“ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ । ” 


- ਜਪੁ ੧, ੭੧੬ (2) 


ਨਿਰਗੁਣਿਆਰਿਆ ਗੁਣ-ਵਿਹੂਣੇ 
“ਸਾਕਤ ਨਿਰਗੁਣਿਆਰਿਆ ਆਪਣਾ ਮੂਲੁ ਪਛਾਣੁ । ”” 
- ਸਿਰੀ ੧, ਅਸ ੧੫, ੫:੧ (63) 
ਨਿਰਗੁਣਿਆਰੇ ਗੁਣ, ਵਿਹੂਣਾ 
“ਮੈ ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਓਈ। ”” 
-ਸਲੋ ੫, ੧ਸ:੨ (1429) 


ਨਿਰਗੁਣੀ --- ਗੁਣ ਰਹਿਤ, ਗੁਣ ਵਿਹੂਣਾ 
“ਤੂ ਆਪਿ ਦਇਆਲੁ ਦਇਆ ਕਰਿ ਮੇਲਹਿ ਹਮ ਨਿਰਗੁਣੀ ਨਿਮਾਣਿਆ। ” 
- ਤੁਖਾ ੪, ਛੰਤ ੧, ੩:੪ (1114) 


“ਓਹੁ ਨਿਰਗੁਣੀਆਰੇ ਪਾਲਦਾ ਭਾਈ ਦੇਇ ਨਿਥਾਵੈ ਥਾਉ। ” 
- ਸੋਚ ੫, ਅਸ ੧, ੭:੨ (640) 


ਨਿਰਗੁਣੁ ---- (1) ਤਿੰਨ ਗੁਣਾਂ ਤੋ ਰਹਿਤ, ਗੁਣ ਲਛਣ ਵਿਹੂਣ, ਅਕਾਲ ਪੁਰਖ ਦਾ ਇਕ ਰੂਪ 
“ਨਿਰਗੁਣੁ ਸਰਗੁਣੁ ਹਰਿ ਹਰਿ ਮੇਰਾ ਕੋਈ ਹੈ ਜੀਉ ਆਣਿ ਮਿਲਾਵੈ ਜੀਉ। ”” 
- ਮਾਝ ੫, ੧੨, ੧੧੨ (98) 
“ਤੂੰ ਨਿਰਗੁਣ ਸਰਗੁਣੁ ਸੁਖਦਾਤਾ। ” 
-ਮਾਝ ੫. ੨੮, ੩੯੧ (102) 
(2) ਗੁਣ ਵਿਹੂਣਾ, ਨਿਕੰਮਾ 
“ਘਟ ਅਵਘਟ ਡੁਗਰ ਘਣਾ ਇਕੁ ਨਿਰਗੁਣ ਬੈਲ ਹਮਾਰ। ? 
- ਗਉ ਰਵਿ, ੧, ੧:੧ (345) 





2502 


ਨਿਰਗੁਣੇ ---- ਗੁਣ ਹੀਨ 


ਨਿਰਗੁਨ ---- 


“ਹਮ ਅਪਰਾਧੀ ਨਿਰਗੁਣੇ ਭਾਈ ਤੁਝ ਹੀ ਤੇ ਗੁਣੁ ਸੋਇ। ? 
- ਸੋਰ ੧, ਅਸ ੪, ੧੨ (636) 


(1) ਗੁਣ ਵਿਹੂਨ 
“ਮੋਹਿ ਨਿਰਗੁਨ ਮਤਿ ਥੋਰੀ ਆ ਤੂੰ ਸਦ ਹੀ ਦੀਨ ਦਇਆਲ। ” 
- ਗਉ ੫, ੧੧੬, ੨:੨ (203) 
ਹੋਰ ਰੂਪ: 
ਨਿਰਗੁਨਿ - 
“'ਨਿਰਗੁਨਿ ਕਰੂਪਿ ਕੁਲਹੀਣ ਨਾਨਕ ਹਉ ਅਨਦ ਰੂਪ ਸੁਆਮੀ ਭਰਤ। ”” 
- ਦੇਵ ੫, ੩, ੨੨ (529) 
ਨਿਰਗੁਨੀ - 
“ਮੋਹਿ ਨਿਸਤਾਰਹੁ ਨਿਰਗੁਨੀ। ” (ਗੁਣ ਵਿਹੂਣੇ) 
- ਬਸੰ ੫, ੨੧, ੧":੨ (1186) 
ਨਿਰਗੁਨੀਆਰ - 
“ਨਿਰਗੁਨੀਆਰ ਇਆਨਿਆ ਸੋ ਪ੍ਰਭੁ ਸਦਾ ਸਮਾਲਿ। ” (ਗੁਣੇ ਵਿਹੂਨੇ) 
- ਗਉ ੫. ਸੁਖ ੪ਸ:੧ (266) 
ਨਿਰਗੁਨੀਆਰੇ - 
“ਨਿਰਗੁਨੀਅਰੇ ਗੁਨੁ ਨਹੀ ਕੋਈ ਤੁਮ ਦਾਨੁ ਦੇਹੁ ਮਿਹਰਵਾਨਾ। ? 
- ਸੋਰ ੫, ੧੭, ੨੨ (613) 
(2) ਤ੍ਰੈ ਗੁਣ ਅਤੀਤ 
“ਤੂੰ ਨਿਰਗੁਨ ਤੂੰ ਸਰਗੁਨੀ । ” 
- ਗਉਂ ੫, ੧੪੩”, ੨:੨ (211) 
“ਤੇਰੀ ਨਿਰਗੁਨ ਕਥਾ ਕਾਇ ਸਿਉ ਕਹੀਐ ਐਸਾ ਕੋਇ ਬਿਬੇਕੀ। ” 
- ਗਉ ਕਬ, ੪੭, ੩:੧ (333) 


ਹੋਰ ਰੂਪ: 
ਨਿਰਗੁਨੀਐ - 
“ਚੂਕੀ ਪਿਆਸਾ ਪੂਰਨ ਆਸਾ ਗੁਰਮੁਖਿ ਮਿਲੁ ਨਿਰਗੁਨੀਐ। ” 
- ਰਾਮ ੫, ਛੰਤ ੧, ੪2੫ (924) 


ਨਿਰਗੁਨੁ ---- (1) ਗੁਣ ਵਿਹੂਣੇ 


“ਮੋਹਿ ਨਿਰਗੁਨੁ ਸਭ ਗੁਨ ਤੇਰੇ । ”” 
- ਗਉ ੫, ੧੨੫”, ੧":੨ (205) 
(2) ਤ੍ੈ-ਗੁਣ ਅਤੀਤ, ਗੁਣ-ਲਛਣ ਰਹਿਤ 
“ਨਿਰਗੁਨੁ ਆਪਿ ਸਰਗੁਨੁ ਭੀ ਓਹੀ। ”” 
- ਗਉ ੫. ਸੁਖ ੧੮, ੮:੧ (287) 
““ਨਿਰਗੁਨੁ ਮਿਲਿਓ ਵਜੀ ਵਧਾਈ। ” (ਤ੍ਰੈ ਗੁਨ ਅਤੀਤ ਪ੍ਰਭੂ) 
- ਆਸਾ ੫, ੮੭, ੧%:੨ (392) 


ਨਿਰੰਜਨ ---- ਮਾਇਆ ਤੋ ਨਿਰਲੇਪ, ਪਵਿਤਰ ਭਾਵ ਹਰਿ 





2503 


“ਗਿਆਨ ਅੰਜਨੁ ਭੈ ਭੰਜਨਾ ਦੇਖੁ ਨਿਰੰਜਨ ਭਾਇ। ” 

- ਸਿਰੀ ੧, ਅਸ ੭, ੩੧ (57) 
“ਨਾਮ ਨਿਰੰਜਨ ਏਕ ਲਿਵ ਲਾਗੀ ਜੀਉ। ” 

- ਗਉ ੫, ੧੬੮", ੩:੨ (217) 


ਮਾਇਆ ਤੋ ਨਿਰਲੇਪ ਰਾਜਾ ਭਾਵ ਵਾਹਿਗੁਰੂ 
“ਸਗਲ ਇਛ ਮੇਰੀ ਪੁੰਨੀਆ ਮਿਲਿਆ ਨਿਰਜੰਨ ਰਾਇ ਜੀਉ। ? 
- ਰਾਮ ੫. ਛੰਤ ੪, ੪:੧ (927) 


(1) ਮਾਇਆ ਤੋ ਰਹਿਤ, ਪਵਿਤਰ 
“ਘਰਿ ਘਰਿ ਨਾਮੁ ਨਿਰੰਜਨਾ ਸੋ ਠਾਕੁਰੁ ਮੇਰਾ। ” 
- ਗਉ ੧, ਅਸ ੧੮, ੧:੨ (229) 
“ਸਭਿ ਧਿਆਵਹਿ ਤੁਧੁ ਮੇਰੇ ਪ੍ਰੀਤਮਾ ਤੂ ਸਤਿ ਸਤਿ ਪੁਰਖ ਨਿਰੰਜਨਾ। ” 
- ਕਾਨ ੪, ਵਾਰ ੨:੨ (1313) 
ਹੋਰ ਰੂਪ: 
ਨਿਰੰਜਨਿ - 
“ਅਅੰਜਨ ਮਾਹਿ ਨਿਰੰਜਨਿ ਰਹੀਐ ਬਹੁੜਿ ਨ ਭਵਜਲਿ ਪਾਇਆ। ” (ਮਾਇਆ 
ਰਹਿਤ) 
- ਗਉ ਕਬ, ੪੬, ੧:੨ (332) 
“ਮਨੁ ਤਨੁ ਨਾਮਿ ਨਿਰੰਜਨਿ ਰਾਤਉ ਚਰਨ ਕਮਲ ਲਿਵ ਲਾਇਆ। ” (ਪਵਿਤਰ) 
- ਮਲਾ ੫, ੧੧, ੨੧ (1268) 
ਨਿਰੰਜਨੁ - 
“ਆਪੇ ਆਪਿ ਨਿਰੰਜਨੁ ਸੋਇ। ” (ਮਾਇਆ ਤੋ ਰਹਿਤ) 
- ਜਪੁ ੧, ੫:੨ (2) 
“ਐਸਾ ਨਾਮ ਨਿਰੰਜਨੁ ਹੋਇ। ” (ਪਵਿੱਤਰ) 
- ਜਪੁ ੧, ੧੨੯੫ (3) 
“ਨਾਮੁ ਨਿਰੰਜਨੁ ਅਤਿ ਅਗਮ ਅਪਾਰਾ। ”” 
- ਮਾਝ ੩, ਅਸ ੬, ੨੧੨ (112) 
ਨਿਰੰਜਨੋ ਲਤ 
“ਨਿਧਰਿਆ ਧਰ ਏਕੁ ਨਾਮੁ ਨਿਰੰਜਨੋ ਜੀਉ। ” (ਪਵਿੱਤਰ) 
- ਧਨਾ ੫, ਛੰਤ ੧, ੨:੧ (691) 
(2) ਮਾਇਆ ਤੋ ਰਹਿਤ ਪ੍ਰਭੂ 
“ਤੁਧੁ ਜੇਵਡੁ ਦਾਤਾ ਤੂ ਹੈ ਨਿਰੰਜਨਾ ਤੂ ਸਚੁ ਮੇਰੈ ਮਨਿ ਭਾਇਆ। ” 
- ਗਉਂ ੪, ਵਾਰ ੨:੪ (301) 


ਹੋਰ ਰੂਪ: 

ਨਿਰੰਜਨਿ - 

“ਸਚੁ ਅੰਜਨੋ ਅੰਜਨੁ ਸਾਰਿ ਨਿਰੰਜਨਿ ਰਾਤਾ ਰਾਮ। ” (ਮਾਇਆ ਤੋ ਰਹਿਤ ਹਰੀ) 
- ਆਸਾ ੧, ਛੰਤ ੩, ੪:੧ (437) 


ਨਿਰੰਜਨੀ - 





2504 


““ਝੁਲੈ ਸੁ ਛਤੁ ਨਿਰੰਜਨੀ ਮਲਿ ਤਖਤੁ ਬੈਠਾ ਗੁਰ ਹਟੀਐ। ” (ਮਾਇਆ ਤੋ” ਰਹਿਤ 
ਹਰੀ ਦਾ) 
- ਰਾਮ ਬਸ, ਵਾਰ ੨:੩ (966) 

ਨਿਰੰਜਨੁ - 
“ਊੱਧ ਕਵਲੁ ਜਿਸੁ ਹੋਇ ਪ੍ਰਗਾਸਾ ਤਿਨਿ ਸਰਬ ਨਿਰੰਜਨੁ ਡੀਠਾ ਜੀਉ। ” (ਨਿਰਲੇਪ 
ਹਰੀ) 

- ਮਾਝ ੫, ੪੯, ੨੩ (108) 
ਨਿਰੰਜਨੋ ਅਕਲ 
“ਅਚਰਜੁ ਰੂਪੁ ਨਿਰੰਜਨੋ ਗੁਰਿ ਮੇਲਾਇਆ ਮਾਇ। ” (ਮਾਇਆ ਤੋ ਨਿਰਲੇਪ ਹਰੀ) 

- ਸਿਰੀ ੫, ੮੩, ੧:੪ (46) 


ਨਿਰਜਾਸਿ --- ਨਿਰਣਾ 
“ਅੰਤਰਿ ਗੁਰਮੁਖਿ ਤੂ ਵਸਹਿ ਜਿਉ ਭਾਵੈ ਤਿਉ ਨਿਰਜਾਸਿ। ” 
- ਸਿਰੀ ੧, ੧੮, ੧:੩ (20) 
“ਤੁਧੁ ਬਾਝਹੁ ਥਾਉ ਕੋ ਨਾਹੀ ਜਿਸੁ ਪਾਸਹੁ ਮੰਗੀਐ ਮਨਿ ਵੇਖਹੁ ਕੋ ਨਿਰਜਾਸਿ। ? 
(ਨਿਰਣਾ ਕਰਕੇ) 
- ਸਿਰੀ ੪, ਵਾਰ ੯:੪ (86) 


ਨਿਰਜੀਉ --- ਜੀਵ ਰਹਿਤ, ਬੇਜਾਨ, ਨਿਰਜਿੰਦ 
“ਸਰਜੀਉ ਕਾਟਹਿ ਨਿਰਜੀਉ ਪੂਜਹਿ ਅੰਤ ਕਾਲ ਕਉ ਭਾਰੀ। ”” 
- ਗਉਂ ਕਬ, ੪੫, ੩:੧ (332) 
ਨਿਰਜੋਗ ---- ਨਿਰਲੇਪ 
“ਜਿਤੁ ਭੇਟੇ ਪਾਰਬ੍ੁਹਮ ਨਿਰਜੋਗ । ? 
- ਗਉਂ ੫, ੧੨੯, ੧:੨ (191) 


ਹੋਰ ਰੂਪ: 
ਨਿਰਜੋਗਾ - 
“ਵਡੈ ਭਾਗਿ ਪਾਏ ਹਰਿ ਨਿਰਜੋਗਾ। ? 


- ਆਸਾ ੪, ੫੭, ੨੪੨ (367) 
ਨਿਰਜੋਗੁ - 
“ਆਪਿ ਅਤੀਤੁ ਅਲਿਪਤੁ ਹੈ ਨਿਰਜੋਗੁ ਹਰਿ ਜੋਗੀ। ” (ਅਨਜੁੜਿਆ, ਨਿਰਲੇਪ) 
- ਗੂਜ ੩, ਵਾਰ ੧੩:੩ (514) 
ਨਿਰਣਉ ---- ਨਵੀਨ ਜਲ (ਮਹਾਨਕੋਸ਼); ਵੇਖ ਕੇ (ਸ਼ਬਦਾਰਥ, ਦਰਪਣ); ਨਿਰਣਾ ਕਰਕੇ (ਨਿਰਣੈ) 
“ਖੇਤਿ ਮਿਆਲਾ ਉਚੀਆ ਘਰੁ ਉਚਾ ਨਿਰਣਉ। ” 
- ਗੂਜ ੩, ਵਾਰ ੨੧ਸ, ੩, ੧:੧ (517) 
ਨਿਰਤਕਾਰੀ -- ਨਾਚ 
“ਬਿਨੁ ਬਾਜੇ ਕੈਸੋ ਨਿਰਤਕਾਰੀ। ”” 
- ਭੈਰ ੫, ੧੯, ੧:੧ (1140) 


ਨਿਰੰਤਰ ---- ਇਕ ਰਸ, ਲਗਾਤਾਰ 





2505 


“ਗੁਰ ਕਾ ਸਬਦੁ ਨ ਚੀਨ੍ਹ ਹੀ ਤਤੁ ਸਾਰੁ ਨਿਰੰਤਰ । ” 
- ਆਸਾ ੧, ਅਸ ੧੪, ੩੨ (419) 


ਨਿਰੰਤਰਿ ---- (1) ਪੂਰੀ ਤਰ੍ਹਾਂ ਅੰਦਰ 

“ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਜੀ ਹਰਿ ਏਕੋ ਪੁਰਖੁ ਸਮਾਣਾ। ” 

- ਆਸਾਂ ੪, ਸੋਪੁ ੧, ੨:੧ (12) 
(2) ਸਮਾਨ, ਇਕੋ ਜਿਹਾ 
“ਕਿਸੁ ਤੂੰ ਪੁਰਖੁ ਜੋਰੂ ਕਉਣ ਕਹੀਐ ਸਰਬ ਨਿਰੰਤਰਿ ਰਵਿ ਰਹਿਆ।” 

- ਆਸਾ ੧, ੭, ੨੩੨ (350) 

(3) ਇਕ ਰਸ, ਲਗਾਤਾਰ 
“ਸੋ ਛੂਟੈ ਮਹਾ ਜਾਲ ਤੇ ਜਿਸੁ ਗੁਰ ਸਬਦੁ ਨਿਰੰਤਰਿ। ” 

- ਆਸਾ ੫, ੧੦੪, ੨੧੨ (397) 
ਹੋਰ ਰੂਪ: 
ਨਿਰੰਤਰੇ - 
“ਆਪਿ ਕਰਤਾ ਕਰੇ ਸੋਈ ਪੁ੍ਭੁ ਆਪਿ ਅੰਤਿ ਨਿਰੰਤਰੇ। ” (ਇਕ ਰਸ) 

- ਸੂਹੀ ੧, ਛੰਤ ੫, ੮:੪ (767) 


--- ਨਾਚ ਵਿਚ 
““ਤਪੀ ਤਪੀਸੁਰ ਮੁਨਿ ਮਹਿ ਪੇਖਿਓ ਨਟ ਨਾਟਿਕ ਨਿਰਤਾਏ । ”” 
- ਭੈਰ ੫, ੧੫, ੨੧੨ (1139) 


“ਸਚਾ ਤਾਲੂ ਪੂਰੇ ਮਾਇਆ ਮੋਹੁ ਚੁਕਾਏ ਸਬਦੇ ਨਿਰਤਿ ਕਰਾਵਣਿਆ। ” 

-ਮਾਝ ੩, ਅਸ ੨੧, ੩੩ (121) 
(2) ਨਿਰਣਾ ਭਾਵ ਵਿਚਾਰ (ਸ਼ਬਦਾਰਥ); ਅਸਤਿ (ਮਹਾਨਕੋਸ਼)/ਸੰਥਿਆ, ਮਿਥਿਆ 
(ਨਿਰਣੈ); ਪਿਆਰ (ਦਰਪਣ) 
“ਸਤਿ ਨਿਰਤਿ ਬੂਝੈ ਜੇ ਕੋਇ। ” 


-ਗਉ ੫. ਸੁਖ ੧੬, ੭:੩ (284) 
(3) ਨਿਰਣੇ ਨਾਲ 
“ਕਿਰਤ ਕਮਾਵਨ ਸਰਬ ਫਲ ਰਵੀਐ ਹਰਿ ਨਿਰਤਿ। ” 
- ਬਿਲਾ ੫, ੬੦, ੩੨ (816) 
(“ਪ੍ਰੀਤ ਨਾਲ” ਮਹਾਨਕੋਸ਼) 
(4) ਨਿਰਣਾ ਭਾਵ ਕੀਮਤ 
“ਨਿਰਤਿ ਨ ਪਾਈਆ ਗਣੀ ਸਹੰਸ। ”? 
- ਰਾਮ ੧, ੭, ੪:੪ (878) 
(ਮਾਰਗ, ਖੋਜ-ਮਹਾਨਕੋਸ਼) 
(5) ਪਰਖ, ਨਿਰਣਾ 
“ਨਿਰਤਿ ਨ ਪਾਵੈ ਅਸੰਖ ਗੁਣ ਊਚਾ ਪ੍ਰਭ ਕਾ ਨਾਉ।” 
- ਜੈਤ ੫, ਛੰਤ ੨, ੨ਸ:੧ (704) 
(ਨਿਰਣਾ ਕਰਨ ਦੀ ਕਿਰਿਆ - ਮਹਾਨਕੋਸ਼) 





2506 


ਨਿਰਤਿਕਾਰ -- (ਸੰ.) ਨਾਚ ਕਰਨ ਵਾਲਾ 


ਨਿਰਤਿਕਾਰੀ 


“ਮੇਘ ਸਮੈ ਮੋਰ ਨਿਰਤਿਕਾਰ। ” 
- ਬਸੰ ੫, ੨, ੨੧ (1180) 
(1) ਨਾਚ ਕਰਨ ਵਾਲਾ, ਨਚਾਰ, (ਮਹਾਨਕੋਸ਼), ਨਾਚ (ਨਿਰਣੈ, ਦਰਪਣ) 
“ਰਾਮ ਕੋ ਨਿਰਤਿਕਾਰੀ । ”” 
- ਰਾਮ ੫, 2੭, ੧":੧ (884) 
(2) ਨਾਚ ਕਰਨ ਦੀ ਕ੍ਰਿਯਾ (ਮਹਾਨਕੋਸ਼) ਨਾਚ (ਦਰਪਣ, ਨਿਰਣੈ) 
“ਏਹੁ ਨਿਰਤਿਕਾਰੀ ਜਨਮਿ ਨ ਆਵੈ । ? 
- ਰਾਮ ੫, ੮, ੩:੪ (885) 
ਨਿਰੰਤਰਤਾ/ਅਭੇਦਤਾ ਦੀ 
“ਜਾ ਕਉ ਭੀਤਰਿ ਮਹਲਿ ਬੁਲਾਵਹਿ ਪੂਛਉ ਬਾਤ ਨਿਰੰਤੀ। ” 
- ਮਾਰੂ ੧, ੧੧, ੧%:੨ (992) 
ਨਾਚ ਕਰਦੇ 


“ਸੁਰਤਿ ਮਾਹਿ ਜੋ ਨਿਰਤੇ ਕਰਤੇ ਕਥਾ ਬਾਰਤਾ ਕਹਤੇ ” 
- ਆਸਾ ਕਬ, ੧੮, ੧":੩ (480) 


ਨਾਚ 
“ਬਿਖਯੰਤ ਜੀਵੰ ਵਸ੍ੰ ਕਰੋਤਿ ਨਿਰਤ੍ਰੰ ਕਰੋਤਿ ਜਥਾ ਮਰਕਟਹ। ” 
- ਸਸ ੫, ੪੭੧੨ (1358) 
ਦਇਆਹੀਨ, ਬੇਰਹਿਮ 
“ਨਿਰਦਇਆ ਨਹੀ ਜੋਤਿ ਉਜਾਲਾ। ? 
- ਰਾਮ ੧, ਅਸ ੨, ੪੧੩ (903) 


ਦਲ ਕੇ ਦੂਰ ਕੀਤਾ 
“ਕਹੁ ਨਾਨਕ ਤਿਨਿ ਜਨਿ ਨਿਰਦਲਿਆ ਸਾਧਸੰਗਤਿ ਕੈ ਝਲੀ ਰੇ । ? 
- ਆਸਾ ੫, ੧੩੨, ੨੩੨ (404) 


ਦਾਵੇ ਤੋ ਬਿਨਾਂ, ਭਾਵ ਮਮਤਾ ਰਹਿਤ 
“ਕਬੀਰ ਦਾਵੈ ਦਾਝਨੁ ਹੋਤੁ ਹੈ ਨਿਰਦਾਵੈ ਰਹੈ ਨਿਸੰਕ। ”” 

- ਸਲੋ ਕਬ, ੧੬੯੧ (1373) 
ਨਿਰਦਈ, ਦਇਆ ਰਹਿਤ 
“ਨਿਰਦੈ ਜੰਤੁ ਤਿਸੁ ਦਇਆ ਨ ਪਾਈ। ” 

- ਸੂਹੀ ੫, ੪੦, ੨੨ (745) 
ਵਿਕਾਰ ਰਹਿਤ, ਦੋਸ਼ ਰਹਿਤ 
“ਬ੍ਰਹਮ ਗਿਆਨੀ ਸਦਾ ਨਿਰਦੋਖ । ” 

- ਗਉ ੫. ਸੁਖ ੮, ੧:੩ (272) 

ਧਨਹੀਨ, ਕੰਗਾਲ, ਗਰੀਬ 
“ਇਕਿ ਨਿਰਧਨ ਸਦਾ ਭਉਕਦੇ ਇਕਨਾ ਭਰੇ ਤੁਜਾਰਾ। ” 





2507 


- ਮਾਝ ੧, ਵਾਰ ੭:੬ (141) 
ਹੋਰ ਰੂਪ: 
ਨਿਰਧਨੰ - 
- ਸਸ ੫, ੨੧੧ (1356) 
ਨਿਰਧਨਾ ---- ਗਰੀਬਾਂ, ਧਨਹੀਨਾਂ 
“ਗਾਈ ਪੁਤਾ ਨਿਰਧਨਾ ਪੰਥੀ ਚਾਕਰੁ ਹੋਇ। ” 
- ਮਲਾ ੧, ਵਾਰ ੨ਸ, ੧, ੨੨ (1279) 
ਨਿਰਧਨੁ ---- ਧਨਹੀਨ, ਗਰੀਬ 
“ਜਿਉ ਨਿਰਧਨੁ ਧਨੁ ਦੇਖਿ ਸੁਖੁ ਪਾਵੈ । ? 
- ਮਾਝ ੫, ੨੧, ੨੨ (100) 
ਨਿਰਨਉ ---- ਨਿਰਣਾ, ਵਿਚਾਰ ਵਿਵੇਕ, ਇਨਸਾਫ 
“ਦਾਦੀ ਦਾਦਿ ਨ ਪਹੁਚਨਹਾਰਾ ਰੂਪੀ ਨਿਰਨਉ ਪਾਇਆ ਰੇ। ” (ਇਨਸਾਫ) 
- ਆਸਾ ੫, ੪੪, ੩੧ (381) 
“ਆਨ ਸੁਆਦ ਸਭਿ ਫਿਕਿਆ ਕਰਿ ਨਿਰਨਉ ਡੀਠਾ। ”” 
- ਜੈਤ ੫, ਵਾਰ ੧੧:੨ (708) 


ਰਾਜਾ 
“ਮਨਿ ਹਿਰਦੈ ਕ੍ਰੋਧੁ ਮਹਾ ਬਿਸਲੋਧ ਨਿਰਪ ਧਾਵਹਿ ਲੜਿ ਦੁਖੁ ਪਾਇਆ। ” 
- ਆਸਾ ੪, ਛੰਤ ੧੧, ੨:੩ (445) 
ਨਿਰਬਹੀਐ -- ਨਿਰਬਾਹ ਹੋਵੇ, ਗੁਜ਼ਾਰਾ ਹੋਵੇ, ਨਿਭਾ ਸਕੀਏ 
“ਬਿਨੁ ਗੁਰ ਪੰਥੁ ਨ ਸੁਝਈ ਕਿਤੁ ਬਿਧਿ ਨਿਰਬਹੀਐ। ” 
੍‌੍ - ਗਉ ੧, ਅਸ ੧੮, ੨:੨ (229) 
ਨਿਰਬਾਹੁ ---- ਸਾਥ ਦੇਣਾ, ਨਿਭਾਉਣਾ, ਪਾਲਣਾ 
“ਕਬੀਰ ਸੰਗਤਿ ਕਰੀਐ ਸਾਧ ਕੀ ਅੰਤਿ ਕਰੈ ਨਿਰਬਾਹੁ । ? 
- ਸਲੋ ਕਬ, ੯੩੧ (1369) 
ਨਿਰਬਾਣ ---- (1) ਮੋਖ, ਮੁਕਤੀ 
“ਵਡਭਾਗੀ ਗੁਰ ਕੇ ਸਿਖ ਪਿਆਰੇ ਹਰਿ ਨਿਰਬਾਣੀ ਨਿਰਬਾਣ ਪਦੁ ਪਾਇਆ। ”” 
-ਗੂਜ ੪, ੫, ੨੨ (494) 
(2) ਨਿਰੋਲ 
“ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ। ” 
-ਸੂਹੀ ੫, ੫੦, ੧੧੨ (747) 


ਨਿਰਬਾਣ ਪਦ - ਤੁਰੀਆਂ ਪਦ, ਮਾਇਆ ਤੋ” ਨਿਰਲੇਪ ਹੋ ਕੇ, ਪ੍ਰਭੂ ਮਿਲਾਪ ਦੀ ਅਵਸਥਾ, ਅਬਿਨਾਸ਼ੀ 


ਪਦ 
“ਹਰਿ ਜਨ ਪ੍ਰੀਤਿ ਲਾਈ ਹਰਿ ਨਿਰਬਾਣਪਦ ਨਾਨਕ ਸਿਮਰਤ ਹਰਿ ਹਰਿ 
ਭਗਵਾਨ । ”” 





2508 


- ਆਸਾ ੪, ੬੬, ੨:੨ (369) 
ਹੋਰ ਰੂਪ: 
ਨਿਰਬਾਣ ਪਦੁ - 
“ਜਨ ਨਾਨਕ ਨਿਰਬਾਣ ਪਦੁ ਪਾਇਆ ਹਰਿ ਉਤਮੁ ਹਰਿ ਪਦੁ ਚੰਗਾ। ” (ਦੁਖ 
ਰਹਿਤ ਅਵਸਥਾ) 

-ਵਡ ੪, ਘੋੜੀ ੧, ੨:੬ (575) 


(1) ਵਿਰਕਤ, ਉਦਾਸੀ, ਤਿਆਗੀ 
“ਆਪਿ ਨਿਰਬਾਣੀ ਆਪੇ ਭੋਗਾ। ”” 
- ਮਾਝ ੫, ੧੦, ੩੨ (97) 
“ਗੁਰੁ ਹਰਿ ਰੰਗਿ ਰਤੜਾ ਸਦਾ ਨਿਰਬਾਣੀ ਜੀਉ। ? (ਭਾਵ ਨਿਰਲੇਪ) 
- ਗਉਂ ੪, ੬੫, ੨੨ (173) 
(2) ਮੁਕਤੀ/ਅਬਿਨਾਸੀ ਪਦ ਤੁਰੀਆਂ ਅਵਸਥਾ, ਮੋਖ ਪਦ 
“ਮਨੁ ਕਿਰਸਾਣੁ ਹਰਿ ਰਿਦੈ ਜੰਮਾਇ ਲੈ ਇਉ ਪਾਵਸਿ ਪਦੁ ਨਿਰਬਾਣੀ। ”” 
- ਸਿਰੀ ੧, ੨੬, ੧੨ (23) 
(3) ਮੁਕਤੀ ਦੇਣ ਵਾਲਾ, ਤੁਰੀਆਂ ਪਦ ਦਾਤਾ 
“ਮੂਰਖ ਸਿਉ ਨਹ ਲੂਝੁ ਪਰਾਣੀ ਹਰਿ ਜਪੀਐ ਪਦੁ ਨਿਰਬਾਣੀ ਹੇ। ” 
- ਮਾਰੂ ੪, ਸੋਲਾ ੨, ੫:੩ (1070) 
“ਸਾਧ ਸੰਗਿ ਨਾਨਕ ਨਿਸਤਰੀਐ ਜੋ ਰਾਤੇ ਪ੍ਰਭ ਨਿਰਬਾਣੀ। ”” 
- ਸਾਰ ੫, ੮੨, ੨੧੨ (1220) 
(1) ਨਿਰਲੇਪ, ਨਿਰਬੰਧਨ 
“ਤੂੰ ਨਿਰਬਾਣੁ ਰਸੀਆ ਰੰਗਿ ਰਾਤਾ। ”” 
੍‌ -ਮਾਝ ੫, ੨੮, ੩:੨ (102) 
“ਨਾਨਕ ਜਿਨਿ ਜਪਿਆ ਨਿਰਬਾਣੁ । ” (ਨਿਰਲੇਪ ਹਰੀ) 
- ਗਉਂ ੫, ੧੭੩, ੨੨ (200) 


ਹੋਰ ਰੂਪ: 
ਨਿਰਬਾਣੇ - 
“ਸਭ ਕੈ ਮਧੇ ਅਲਿਪਤ ਨਿਰਬਾਣੇ । ” (ਨਿਰਲੇਪ) 


- ਮਾਝ ੫, ੨੭, ੩੨ (102) 
(2) ਮੁਕਤ/ਤੁਰੀਆ ਪਦ, ਦੁਖ ਰਹਿਤ ਅਵਸਥਾ 
“ਜੀਵਨ ਪਦੁ ਨਿਰਬਾਣੁ ਇਕੋ ਸਿਮਰੀਐ । ” 
- ਗਉਂ ੪, ਵਾਰ ੧੬ਸ, ੫. ੨:੧ (322) 
“ਰੰਗਿ ਰਤੇ ਨਿਰਬਾਣੁ ਸਚਾ ਗਾਵਹੀ। ” (ਮੁਕਤ) 
- ਗਉ ੪, ਵਾਰ ੧੬ਸ, ੫, ੨:੭ (322) 
“ਜਿਸ ਕੀ ਆਸਾ ਤਿਸ ਹੀ ਸਉਪਿ ਕੈ ਏਹੁ ਰਹਿਆ ਨਿਰਬਾਣੁ। ” (ਦੁਖ ਮੁਕਤ 
ਅਵਸਥਾ ਵਿਚ) 
- ਪੁਭਾ ੧, ੮, ੪:੧ (1329) 
(3) ਨਿਰੋਲ 
“ਅੰਤੇ ਸਤਿਗੁਰੁ ਬੋਲਿਆ ਮੈ ਪਿਛੇ ਕੀਰਤਨੁ ਕਰਿਅਹੁ ਨਿਰਬਾਣੁ ਜੀਉ। ”” 





2509 


- ਰਾਮ ਸੁੰਦ, ਸਦ, ੫:੧ (923) 


- ਸਵ ੪, ਨਲ ੧੫੫ (1401) 


“ਸਤਿਗੁਰ ਸੇਵਾ ਮਹਾ ਨਿਰਬਾਣੇ। ” (ਤਿਆਗ, ਨਿਰਲੇਪਤਾ) 
- ਆਸਾ ੫, ੫੭, ੨੨ (385) 


(1) ਨਿਰਲੇਪ 
“ਜਹ ਨਿਰਜੰਨ ਨਿਰੰਕਾਰ ਨਿਰਬਾਨ। ”” 
- ਗਉ ੫. ਸੁਖ ੨੧, ੪:੩ (291) 

“ਮੂਰਨ ਪੂਰਿ ਰਹਿਓ ਨਿਰਬਾਨ। ” (ਨਿਰਲੇਪ ਹਰੀ) 

- ਭੈਰ ੫, ੪੩, ੪:੨ (1148) 
(2) ਦੁਖ ਮੁਕਤ ਅਵਸਥਾ, ਤੁਰੀਆਂ ਅਵਸਥਾ 
“ਜੀਵਤ ਮੁਕਤ ਸਦਾ ਨਿਰਬਾਨ । ”” 

- ਭੈਰ ਰਵਿ, ੧, ੪:੨ (1167) 


ਮੁਕਤ, ਤੁਰੀਆ 
“ਉਸਤਤਿ ਨਿੰਦਾ ਦੋਉ ਤਿਆਗੇ ਖੋਜੈ ਪਦੁ ਨਿਰਬਾਨਾ। ”? 
- ਗਉਂ ੯, ੧, ੨:੧ (219) 


(1) ਨਿਰਲੇਪ 
“ਅਨਦਿਨੁ ਜਾਪੈ ਪੁਭ ਨਿਰਬਾਨੀ । ” 

- ਗਉਂ ੫. ਬਾਅ ੪੯:੪ (260) 
“ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਬਾਨੀ। ” (ਨਿਰਦੁਖ ਹਰੀ) 

- ਪੁਭਾ ਕਬ, ੫, ੩੨ (1350) 
(2) ਮੁਕਤੀ/ਤੁਰੀਆ ਦਾ 
“ਜਾ ਤੇ ਪਾਈਐ ਪਦੁ ਨਿਰਬਾਨੀ। ” 

- ਆਸਾ ੫, ੫੬, ੧":੨ (385) 


(1) ਨਿਰਲੇਪ, ਮਾਇਆ ਤੋ ਬਚਿਆ ਹੋਇਆ 


“ਗ੍ਰਹਿਸਤ ਮਹਿ ਸੋਈ ਨਿਰਬਾਨੁ । ? 
- ਗਉ ੫. ਸੁਖ ੧੪, ੪:੬ (281) 


(2) ਦੁੱਖਾਂ ਤੋਂ ਉੱਚੀ ਅਸਵਥਾ, ਮੁਕਤ ਅਵਸਥਾ 
“ਉਚ ਤੇ ਉਚ ਨਿਰਮਲ ਨਿਰਬਾਨੁ । ”” 


- ਸਾਰ ੫, ਅਸ ੨, ੧੨੪੨ (1236) 


ਤਿਆਗੀ/ਉਦਾਸੀ ਦਾ 
“ਪਾਪ ਕਰੇ ਕਰਿ ਮੂਕਰਿ ਪਾਵੈ ਭੇਖ ਕਰੈ ਨਿਰਬਾਨੈ । ” 
- ਧਨਾ ੫, ੩੬, ੧:੨ (680) 


ਵਿਸ਼ੇ ਰਹਿਤ 





2510 


“ਦਰਸਨੁ ਪੇਖਿ ਭਏ ਨਿਰਬਿਖਈ ਪਾਏ ਹੈ ਸਗਲੇ ਥੋਕ। ”” 
- ਸਾਰ ਸੂਰ, ੧, ੧:੧ (1253) 


ਵਿਘਨ ਰਹਿਤ, ਬਿਨਾਂ ਕਿਸੇ ਰੁਕਾਵਟ ਦੇ 
“ਨਿਰਬਿਘਨ ਭਗਤਿ ਭਜੁ ਹਰਿ ਹਰਿ ਨਾਉ। ” 
- ਭੈਰ ੫, ੪੯, ੧":੧ (1150) 


(1) ਡਰ ਰਹਿਤ, ਬਿਨਾਂ ਕਿਸੇ ਭੈ ਦੇ, ਨਿਡਰ, ਬੇਖੌਫ 
“ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭੁ 
ਗਵਾਸੀ। ” 
- ਆਸਾ ੪, ਸੋਪੁ ੧, ੩:੩ (11) 
(2) ਡਰ ਰਹਿਤ ਹਰੀ 
“ਭੈ ਤੇ ਨਿਰਭਉ ਪਾਈਐ ਮਿਲਿ ਜੋਤੀ ਜੋਤਿ ਅਪਾਰ। ”? 
- ਗੁੂਜ ੩, ਵਾਰ ੧੯ਸ, ੩, ੧:੧੦ (516) 
(3) ਡਰ ਰਹਿਤ ਜੀਵ, ਜੋ ਅਸਲ ਵਿਚ ਨਿਰਭੈਤਾ ਦਾ ਸਰੂਪ ਹੈ 
“ਭੈ ਤੇ ਨਿਰਭਉ ਡਰਤਾ ਫਿਰੈ । ? 
- ਰਾਮ ੫, ੫੪, ੨:੩ (900) 
ਨਿਰਭੈ ਹੋਇਆ 
“ਸਿਮਰਿ ਸਿਮਰਿ ਮਨ ਤਨ ਸੁਖੀ ਨਾਨਕ ਨਿਰਭਇਆ। ”” 
- ਬਿਲਾ ੫, ੬੫, ੨੨ (817) 
ਨਿਰਭੈ ਹੋ ਗਏ 
“ਪੋਟ ਡਾਰਿ ਗੁਰੁ ਪੂਰਾ ਮਿਲਿਆ ਤਉ ਨਾਨਕ ਨਿਰਭਏ । ” 
- ਗਉ ੫, ੧੫੯", ੪:੨ (214) 
ਨਿਰਭੈ, ਬਿਨਾ ਡਰ 
“ਬਿਚਰਤੇ ਨਿਰਭਯੰ ਸਤ੍ਹ ਸੈਨਾ ਧਾਯੰਤੇ ਗੋਪਾਲ ਕੀਰਤਨਹ। ” 
- ਸਸ ੫, ੨੯੪ (1356) 


ਨਿਰਭਉ 
“ਦੁਖੰ ਭਯੰਤਿ ਸੁਖੰਭੈ ਭੀਤੰ ਤੇ ਨਿਰਭਯਹ । ”” 


- ਸਸ ੫, ੩੭੨ (1357) 
ਨਿਰਭੈ 
“ਅਸਥਿਤੰ ਸੋਗ ਹਰਖੰ ਭੈ ਖੀਣੰ ਤੇ ਨਿਰਭਵਹ । ? 

- ਸਸ ੫, ੪੪੦੩ (1358) 
ਭਾਰ ਰਹਿਤ 
“ਓਇ ਜੁ ਸੇਵਹਿ ਸਬਦੁ ਸਾਰੁ ਗਾਖੜੀ ਬਿਖਮ ਕਾਰ ਤੇ ਨਰ ਭਵ ਉਤਾਰਿ ਕੀਏ 


ਨਿਰਭਾਰ । ? 
- ਸਵ ੨, ੨੧੨ (1391) 


(1) ਭੈ ਰਹਿਤ, ਬਿਨਾਂ ਡਰ/ਖੌਫ ਦੇ 





2511 


“ਅਉਰ ਸਗਲ ਜਗੁ ਮਾਇਆ ਮੋਹਿਆ ਨਿਰਭੈ ਪਦੁ ਨਹੀ ਪਾਇਆ। ?” 
- ਗਉਂ ੯, ੮, ੩:੨ (200) 
(2) ਭੈ ਰਹਿਤ ਹਰੀ 
“ਜਾ ਕੈ ਗ੍ਰਹਿ ਸਭੁ ਕਿਛੁ ਹੈ ਪੁਰਨੁ ਸੋ ਭੇਟਿਆ ਨਿਰਭੈ ਧਨੀ। ? 
੍‌੍ - ਆਸਾ ੫, ੭੮, ੧":੨ (389) 
“ਬਜਰ ਕਪਾਟ ਮੁਕਤੇ ਗੁਰਮਤੀ ਨਿਰਭੈ ਤਾੜੀ ਲਾਈ। ” (ਨਿਰਭਉ ਹਰੀ) 
- ਸੋਰ ੧, ੬, ੩:੨ (596) 
ਉਤਪਤ ਹੋਏ, ਬਣੇ 
“'ਓਅੰਕਾਰਿ ਬੇਦ ਨਿਰਮਏ । ” 
- ਰਾਮ ੧, ਓਅੰ ੧:੫ (930) 
ਬਣਾਇਆ ਹੈ 
“ਬੋਹਿਥਉ ਬਿਧਾਤੈ ਨਿਰਮਯੌ ਸਭ ਸੰਗਤਿ ਕੁਲ ਉਧਰਣ। ”” 
- ਸਵ ੩, ੧੫੫ (1395) 
ਨਿਰਮਲਤਾ ਵਾਲਾ, ਸਾਫ, ਧੁੰਧਲੇਪਨ ਤੋਂ ਰਹਿਤ 
“ਆਨ ਨਾਹੀ ਸਮਸਰਿ ਉਜੀਆਰੋ ਨਿਰਮਰਿ ਕੋਟਿ ਪਰਾਛਤ ਜਾਹਿ ਨਾਮ ਲੀਏ ਹਰਿ 


ਹਰਿ।” 
- ਸਮੁ ੫, ੨੩ (1385) 


(1) ਮੈਲ ਰਹਿਤ, ਉਜਲ, ਪਵਿੱਤਰ 


“ਮਨਿ ਨਿਰਮਲ ਨਾਮੁ ਧਿਆਈਐ ਤਾ ਪਾਏ ਮੋਖ ਦੁਆਰੁ । ? 
- ਸਿਰੀ ੩, ੫੨, ੨੩ (33) 


“ਭਾਈਰੇ ਮੈਲੁ ਨਾਹੀ ਨਿਰਮਲ ਜਲਿ ਨਾਇ। ”” 
- ਸਿਰੀ ੧, ਅਸ ੭, ੧":੧ (57) 
“ਕਾਜਰ ਕੋਠ ਮਹਿ ਭਈ ਨ ਕਾਰੀ ਨਿਰਮਲ ਬਰਨੁ ਬਨਿ ਓਰੀ। ” (ਸਾਫ) 
- ਆਸਾ ੫. ੫੧, ੩:੧ (384) 
(2) ਸੁਅਸਤ, ਵਿਕਾਰ ਰਹਿਤ 
“ਗੁਰ ਤੇ ਨਿਰਮਲੁ ਜਾਣੀਐ ਨਿਰਮਲ ਦੇਹ ਸਰੀਰੁ । ? 
- ਸਿਰੀ ੧, ਅਸ ੭, ੧੧ (57) 
(3) ਪਵਿੱਤਰ ਹਰੀ ਮੈਲ ਰਹਿਤ/ਉਜਲ 
“ਅਨਦਿਨ ਗੁਣ ਗਾਵਹਿ ਸਦ ਨਿਰਮਲ ਸਹਜੇ ਨਾਮਿ ਸਮਾਤੇ। ” 
- ਸਿਰੀ ੩, ਅਸ ੨੪, ੫:੨ (69) 
“ਨਿਰਮਲ ਤੇ ਸਭ ਨਿਰਮਲ ਹੋਵੈ । ” 
- ਮਾਝ ੩, ਅਸ ੨੦. ੫੯੧ (121) 
(ਦੂਜੇ “ਨਿਰਮਲ” ਦੇ ਅਰਥ “ਮੈਲ ਰਹਿਤ ਜੀਵ” ਹੈ) 
(4) ਉਜਲੀ, ਚੰਗੀ 
“ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਇ । ”? 
- ਮਾਝ ੫, ਬਾਰਾ ੩:੭ (134) 
(5) ਸ੍ਰੇਸ਼ਟ 
“ਗੁਰ ਸਬਦੀ ਆਰਾਧੀਐ ਜਪੀਐ ਨਿਰਮਲ ਮੰਤੁ । ”” 





2512 


- ਮਾਝ ੫. ਦਿਨ ੩:੩ (137) 
(6) ਭਾਵ ਚਾਣਨ 
“ਰੈਣਿ ਅੰਧਾਰੀ ਨਿਰਮਲ ਜੋਤਿ। ” 
- ਬਿਲਾ ੧, ਅਸ ੧, ੬:੧ (831) 
(7) ਭਾਵ ਸਾਫ 
“ਜੈਸੇ ਤਾ ਪਤੇ ਨਿਰਮਲ ਘਾਮਾ। ? 
- ਗੋਂਡ ਨਾਮ, ੪, ੫:੧ (874) 
ਪਵਿੱਤਰ 
“ਨਿਰਮਲੰ ਸਾਧ ਸੰਗਹ ਜਪੰਤਿ ਨਾਨਕ ਗੋਪਾਲ ਨਾਮੰ। ? 
- ਸਸ ੫, ੪੨:੪ (1357) 


ਨਿਰਮਲਉ --- ਸ੍ਰੇਸ਼ਟ, ਚੰਗਾ, ਉਤਮ 


“ਨਾਨਕ ਵਖਰ ਨਿਰਮਲਉ ਧੰਨੁ ਸਾਹੁ ਵਾਪਾਰੁ । ? 
- ਮਾਰੂ ੩, ਵਾਰ ੧੩ਸ, ੧, ੨:੨ (1090) 
ਸ੍ਰੇਸ਼ਟ, ਉਤਮ, ਚੰਗੇ 
“ਰਿਦ ਬਸੰਤਿ ਭੈ ਭੀਤ ਦੂਤਹ ਕਰਮ ਕਰਤਮਹਾ ਨਿਰਮਲਹ। ”” 
- ਸਸ ੫, ੧੯੯੨ (1355) 


ਮੈਲ ਰਹਿਤ, ਉਜਲ, ਪਵਿੱਤਰ 
“ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ। ”? 

- ਸਿਰੀ ੧, ੯, ੨੨ (17) 
“ਸਾਧ ਸੰਗਤਿ ਹੋਇ ਨਿਰਮਲਾ ਕਟੀਐ ਜਮ ਕੀ ਫਾਸ। ” (ਸ਼ੁਧ, ਉਜਲ, ਦੋਖ 
ਰਹਿਤ) 

- ਸਿਰੀ ੫, ੭੭, ੩੯੧ (44) 


ਨਿਰਮਲਤਾ/ਸੂਛਤਾ ਵਾਲਾ 
“ਸੁਭਾਵਤ ਜੈਸੇ ਬੈਸੰਤਰ ਅਲਿਪਤ ਸਦਾ ਨਿਰਮਲਾਇ। ” 
- ਮਾਰੂ ੫, ੧੧; ੪੨ (1001) 


ਸਾਫ, ਮੈਲ ਰਹਿਤ 
“ਨਿਰਮਲਿ ਜਲਿ ਨਾਏ ਮੈਲੁ ਗਵਾਏ ਭਏ ਪਵਿਤੁ ਸਰੀਰਾ। ” 
- ਸੂਹੀ ੪, ਛੰਤ ੩, ੨:੩ (774) 
“ਪ੍ਰਭ ਮੇਰਾ ਸਦਾ ਨਿਰਮਲਾ ਮਨਿ ਨਿਰਮਲਿ ਪਾਇਆ ਜਾਇ। ” (ਵਿਕਾਰ/ਈਰਖਾ 
ਦ੍ਰੈਤ ਰਹਿਤ, ਉਜਲ) 
- ਸਿਰੀ ੩, ਅਸ ੧੮, ੭:੧ (65) 
“ਮਨਿ ਨਿਰਮਲਿ ਵਸੈ ਸਚੁ ਸੋਇ। ” (ਸਾਫ ਹੋਣ ਨਾਲ) 
- ਗਉਂ ੩, ੨੧, ੩:੨ (158) 
(1) ਉਜਲੀ, ਚੰਗੀ ਸ੍ਰੇਸ਼ਟ 
“ਤਿਨ ਕੀ ਸੋਭਾ ਨਿਰਮਲੀ ਪਰਗਟੁ ਭਈ ਜਹਾਨ। ”” 
- ਸਿਰੀ ੫, ੮੦, ੪੨੨ (45) 





2513 


“ਸਤਿਗੁਰ ਕੀ ਸੇਵਾ ਨਿਰਮਲੀ ਨਿਰਮਲ ਜਨੁ ਹੋਇ ਸੁ ਸੇਵਾ ਘਾਲੇ। ? 
- ਗਉਂ ੪, ਵਾਰ ੧੦ਸ, ੪, ੧:੧ (304) 
(2) ਪਵਿੱਤਰ 
“ਸਤਿ ਕਰਣੀ ਨਿਰਮਲ ਨਿਰਮਲੀ। ” 
- ਗਉ ੫. ਸੁਖ ੧੬, ੬:੭ (284) 


ਪਵਿੱਤਰ 
“ਅੰਮਿ੍‌ਤ ਨਾਮੁ ਸਦਾ ਨਿਰਮਲੀਆ। ? 


- ਮਾਝ ੫, ੨੨, ੧੧ (100) 
“ਕਾਟ ਅਗਿਆਨ ਤਿਮਰ ਨਿਰਮਲੀਆ ਬੁਧਿ ਬਿਗਾਸ ਬਿਬੇਕਾ। ” (ਨਿਰਮਲ ਕੀਤਾ) 
- ਸਾਰ ੫, ੨੭੧:੧ (1209) 


(1) ਪਵਿੱਤਰ 
“ਨਿਰਮਲੁ ਮੈਲਾ ਨ ਥੀਐ ਸਬਦਿ ਰਤੇ ਪਤਿ ਹੋਇ। ” 
- ਸਿਰੀ ੧, ੧੫, ੩:੩ (19) 
“ਅਨਦਿਨੁ ਭਗਤੀ ਰਤਿਆ ਮਨੁ ਤਨੁ ਨਿਰਮਲੁ ਹੋਇ। ” 
- ਸਿਰੀ ੩, ੩੭, ੩੨ (28) 
(2) ਪਵਿਤਰ, ਹਰਿ 
“(ਮਨ ਮੇਰੇ ਹਰਿ ਹਰਿ ਨਿਰਮਲੁ ਧਿਆਇ। ”” 
- ਸਿਰੀ ੩, ਅਸ ੩੭, ੧%":੧ (27) 
“ਗੁਰ ਤੇ ਨਿਰਮਲੁ ਜਾਣੀਐ ਨਿਰਮਲ ਦੇਹ ਸਰੀਰੁ । ? 
- ਸਿਰੀ ੧, ਅਸ ੭, ੧:੧ (57) 
(3) ਵਿਕਾਰ ਰਹਿਤ 
“ਸਾਚੇ ਮੈਲੁ ਨ ਲਗਈ ਮਨੁ ਨਿਰਮਲੁ ਹਰਿ ਧਿਆਇ। ” 
- ਸਿਰੀ ੩, ੪੦, ੨੧ (29) 
ਪਵਿਤਰ 
“ਗੁਰਮਤੀ ਨਾਮੁ ਨਿਰਮਲੋ ਨਿਰਮਲ ਨਾਮ ਧਿਆਇ। ” 
- ਸਲੋ ੪, ੨੫੧੨ (1423) 
ਉਜਲ, ਵਿਕਾਰ ਰਹਿਤ, ਸਾਫ ਪਵਿਤਰ 
“ਸਬਦਿ ਰਤੇ ਸੇ ਨਿਰਮਲੇ ਹਉ ਸਦ ਬਲਿਹਾਰੈ ਜਾਸੁ । ? 
- ਸਿਰੀ ੩, ੩੭, ੧:੩ (27) 
“ਸਚਿ ਰਤੇ ਸੇ ਨਿਰਮਲੇ ਜੋਤੀ ਜੋਤਿ ਮਿਲਾਇ। ”” 
- ਸੋਰ ੪, ਵਾਰ ੬ਸ, ੩, ੨:੯ (645) 
ਪਵਿਤਰ 
“ਰਾਮ ਨਾਮੁ ਧਨੁ ਨਿਰਮਲੋ ਗੁਰੁ ਦਾਤਿ ਕਰੇ ਪੁ੍ਭੁ ਸੋਇ। ? 
- ਸਿਰੀ ੧, ਅਸ ੧੫, ੧":੨ (62) 
ਨਿਰਮਲ, ਖੋਟੌ ਤੋ ਰਹਿਤ 
“ਜਗੁ ਖੌਟੇ ਸਚੁ ਨਿਰਮਲੌ ਗੁਰ ਸਬਦੀ' ਵੀਚਾਰਿ। ” 
- ਪੁਭਾ ੧, ੧੩, ੪:੧ (1331) 





2514 


ਨਿਰਮਾਇਲ -- ਮੈਲ ਰਹਿਤ, ਨਿਰਮਲ 
“ਪੰਚ ਸਬਦ ਨਿਰਮਾਇਲ ਬਾਜੇ । ” (ਸ਼ੁੱਧ, ਪਵਿੱਤਰ) 
- ਰਾਮ ਬੇਣੀ, ੧, ੯:੩ (974) 


(1) ਪਵਿਤਰ, ਨਿਰਮਲ, ਮਾਇਆ ਤੋ ਰਹਿਤ 
“ਪਿਰੁ ਨਿਰਮਾਇਲੁ ਸਦਾ ਸੁਖਦਾਤਾ ਨਾਨਕ ਸਬਦਿ ਮਿਲਾਏ । ” 
- ਵਡ ੩, ਅਲਾ ੧, ੪:੫ (583) 
“ਅਤਿ ਨਿਰਮਾਇਲੁ ਸੀਝਸਿ ਦੇਹਾ। ”” 
- ਰਾਮ ੧, ਓਅੰ ੧੦:੬ (931) 
“ਅਵਿਗਤੋ ਨਿਰਮਾਇਲੁ ਉਪਜੇ ਨਿਰਗੁਣ ਤੇ ਸਰਗੁਣੁ ਥੀਆ। ” (ਨਿਰਮਲ ਸਰੂਪ) 
- ਰਾਮ ੧, ਸਿਗੋ ੨੪:੧ (940) 
(2) ਦੇਵਤੇ ਨੂੰ ਭੇਟ/ਅਰਪਣ ਕੀਤੀ ਵਸਤੂ 
ਨ ਪੁਜੈ।”? 
੍‌੍ - ਰਾਮ ਨਾਮ, ੪, ੩:੨ (973) 
ਨਿਰਮਲ, ਸ੍ਰੇਸ਼ਟ 
“ਕਾਮ ਕ੍ਰੋਧੁ ਅਹੰਕਾਰੁ ਤਜਾਏ ਤਿਸੁ ਜਨ ਕਉ ਉਪਦੇਸੁ ਨਿਰਮਾਲਕਾ। ”? 
- ਮਾਰੂ ੫, ਸੋਲਾ ੧੩, ੧੪:੩ (1085) 
ਨਿੰਮਿਆ ਭਾਵ ਰਖਿਆ 
“ਰੰਚਕ ਰੇਤ ਖੇਤ ਤਨਿ ਨਿਰਮਿਤ ਦੁਰਲਭ ਦੇਹ ਸਵਾਰਿ ਧਰੀ। ”” 
- ਸਪੁ ੫, ੩":੧ (1387) 
ਨਿਰਮੋਹ ਹੋ ਜਾਈਦਾ ਹੈ 
“ਅਨਿਤ੍ੁ ਰਚਨਾ ਨਿਰਮੋਹਤੇ । ” 
- ਸਸ ੫, ੨੩੧੫ (1356) 
ਜਿਸ ਦਾ ਮੂਲ ਨਹੀ ਪਾਇਆ ਜਾ ਸਕਦਾ, ਅਮੋਲਕ, ਵਡਮੁੱਲਾ 
“ਕੀਰਤਨੁ ਨਿਰਮੋਲਕ ਹੀਰਾ । ” 
- ਰਾਮ ੫. ੩੫, ੨੧ (893) 


ਹੋਰ ਰੂਪ:- 
ਨਿਰਮੋਲਕੁ - 
“ਸਿਮਰਤ ਨਾਮੁ ਨਿਧਾਨ ਨਿਰਮੋਲਕੁ ਮਨੁ ਮਾਣਕੁ ਪਤੀਆਨਾਂ ਰੇ। (ਅਮੋਲ 


- ਆਸਾ ੫, ੧੩੦, ੩:੨ (404) 


- ਬਿਲਾ ਕਬ, ੩, ੩:੨ (856) 





2515 


- ਰਾਮ ੫, ਅਸ ੨, ੩੨ (913) 
ਹੋਰ ਰੂਪ: 
ਨਿਰਮੋਲੁ - 
“ਮਨੁ ਮਾਣਕੁ ਨਿਰਮੋਲੁ ਹੈ ਰਾਮ ਨਾਮਿ ਪਤਿ ਪਾਇ। ” (ਵਡਮੁਲਾ) 
- ਸਿਰੀ ੧, ੨੨, ੨੧੧ (22) 
ਲਜਾ ਰਹਿਤ, ਬੇਹਯਾ, ਬੇਸ਼ਰਮ 
““ਸਿਮਰਹਿ ਨਾਹੀ ਜੋਨਿ ਦੁਖ ਨਿਰਲਜੇ ਭਾਂਡ । ”” 
- ਬਿਲਾ ੫, ੫੮, ੨੧੨ (815) 
ਜੋ ਲਿਪਤ/ਖਚਿਤ ਨਾ ਹੋਵੇ 
“ਬ੍ਹਮ ਗਿਆਨੀ ਸਦਾ ਨਿਰਲੇਪ। ”” 
- ਗਉ ੫. ਸੁਖ ੮, ੧:੧ (272) 
ਖਚਿਤ/ਲਿਪਤ ਨ ਹੋਣ ਵਾਲਾ, ਨਿਆਰਾ/ਅਲੱਗ ਰਹਿਣ ਵਾਲਾ 
“ਤਾਹੂ ਸੰਗ ਤਾਹੂ ਨਿਰਲੇਪਾ। ” 
- ਗਉਂ ੫. ਬਾਅ ੪੨੫ (259) 
ਅਲਗ, ਬੇਲਾਗ, ਨਿਆਰਾ 
“ਸੁਖ ਦੁਖ ਰਹਿਤ ਸਦਾ ਨਿਰਲੇਪੀ ਜਾ ਕਉ ਕਹਤ ਗੁਸਾਈ। ” 
- ਸੋਚ ੯, ੫, ੩੯੧ (632) 
ਦੂਰ ਕਰਦਾ ਹੈ, ਨਿਵਾਰਦਾ ਹੈ, ਹਟਾਂਦਾ ਹੈ 
“ਪਾਪੁ ਪੁੰਨੁ ਦੋਊ ਨਿਰਵਰਈ। ” 
- ਗਉਂ ਕਬ, ਬਾਅ ੨੭:੪ (341) 
ਨੇੜੇ, ਸਮੀਪ, ਕੋਲ 
“ਕੋਈ ਬੋਲੈ ਨਿਰਵਾ ਕੋਈ ਬੋਲੈ ਦੂਰਿ। ” 
- ਟੋਡੀ ਨਾਮ, ੧, ੧੧ (718) 


ਦੂਰ ਕੀਤੀ, ਹਟਾਈ 
“ਅਨਿਕ ਸਿਆਨੇ ਪਚਿ ਗਏ ਨਾ ਨਿਰਵਾਰੀ ਜਾਇ। ”” 
- ਸਲੋ ਕਬ, ੧੯੬੨ (1375) 


ਹੋਰ ਰੂਪ: 
ਨਿਰਵਾਰੋ - 
“ਛੰਛਾ ਨਿਗ੍ਹਿ ਸਨੇਹੁ ਕਰਿ ਨਿਰਵਾਰੋ ਸੰਦੇਹ। ” (ਹਟਾਓ, ਦੂਰ ਕਰੋਂ) 
- ਗਉਂ ਕਬ, ਬਾਅ ੧੧:੧ (340) 
ਉਦਾਸੀਨਤਾ/ਦੁਨੀਆ ਵਲੋ ਉਪਰਾਮਤਾ ਦਾ ਭਾਵ 
“ਪਰ ਵਿਰਤਿ ਨਿਰਵਿਰਤਿ ਹਾਠਾ ਦੋਵੈ ਵਿਚਿ ਧਰਮੁ ਫਿਰੈ ਰੈਬਾਰਿਆ। ” 
- ਮਲਾ ੧, ਵਾਰ ੫:੩ (1280) 
ਉਦਾਸੀਨਤਾ ਵਾਲਾ ਭਾਵ ਤਿਅਗੀ, ਦੁਨੀਆਂ ਤੋਂ ਉਪਰਾਮ 
“ਆਪਿ ਪਰਵਿਰਤਿ ਆਪਿ ਨਿਰਵਿਰਤੀ ਆਪੇ ਅਕਥੁ ਕਥੀਜੈ। ” 





2516 


- ਬਿਹਾ ੪, ਵਾਰ ੮:੩ (551) 


ਵੈਰ ਰਹਿਤ, ਕਿਸੇ ਨਾਲ ਵੈਰ ਨ ਕਰਨ ਵਾਲਾ 
“ਨਿਰਭਉ ਨਿਰਵੈਰ ਅਥਾਹ ਅਤੋਲੇ। ”” 

- ਮਾਝ ੫, ੧੬, ੨੧੨ (99) 
ਨਿਰਵੈਰ/ਵੈਰ ਰਹਿਤ ਹੋਣਾ 
“ਗ੍ਰਾਨੰ ਸਮ ਦੁਖ ਸੁਖੰ ਜੁਗਤਿ ਨਿਰਮਲ ਨਿਰਵੈਰਣਹ । ? 

- ਸਸ ੫, ੪੦੨ (1357) 

ਵੈਰ ਰਹਿਤ 
“ਨਿਰਹਾਰੀ ਕੇਸਵ ਨਿਰਵੈਰਾ। ”” 

- ਮਾਝ ੫. ੧੩, ੩:੧ (98) 


ਵੈਰ ਰਹਿਤ ਪ੍ਰਭੂ ਵਿਚ 
“ਸਤਿ ਸੂਰਉ ਸੀਲਿ ਬਲਵੰਤੁ ਸਤ ਭਾਇ ਸੰਗਤਿ ਸਘਨ ਗਰੂਅ ਮਤਿ ਨਿਰਵੈਰਿ 
ਲੀਣਾ। ”” 

- ਸਵ ੩, ੭:੧ (1393) 


(1) ਵੈਰ ਰਹਿਤ 
“ਤੂੰ ਨਿਰਵੈਰੁ ਸੰਤ ਤੇਰੇ ਨਿਰਮਲ। ” 
- ਮਾਝ ੫, ੪੯, ੪:੧ (108) 
(2) ਵੈਰ ਰਹਿਤ ਪ੍ਰਭੂ 
“ਨਿਰਾਹਾਰੀ ਨਿਰਵੈਰੁ ਸਮਾਇਆ। ” 
- ਮਾਰੂ ੫, ਸੋਲਾ ੧੧, ੯:੧ (1082) 
“ਰਾਜੁ ਜੋਗੁ ਮਾਇਓ ਬਸਿਓ ਨਿਰਵੈਰੁ ਰਿਦੰਤਰਿ। ? 
- ਸਵ ੧, ੬:੧ (1390) 
ਨਿਰਵੈਰ, ਵੈਰ ਰਹਿਤ 
“ਭੂਮੁ ਭਉ ਕਾਟਿ ਕੀਏ ਨਿਰਵੈਰੇ ਜੀਉ। ” 
- ਗਉਂ ੫, ੧੬੬", ੪:੩ (217) 
ਹੋਰ ਰੂਪ: 
ਨਿਰਵੈਰੈ - 
“ਨਿਰਵੈਰੈ ਨਾਲਿ ਜਿ ਵੈਰੁ ਰਚਾਏ ਸਭੁ ਪਾਪੁ ਜਗਤੈ ਕਾ ਤਿਨਿ ਸਿਰਿ ਲਇਆ। ” 
- ਗਉ ੪, ਵਾਰ ੧੩ਸ, ੪, ੨੫ (307) 


(1) ਨਿਰਾਸਾ, ਟੁੱਟੇ ਦਿਲ ਵਾਲਾ 
“ਪੂਰੈ ਥਾਨਿ ਸੁਹਾਵਣੈ ਪੂਰੈ ਆਸ ਨਿਰਾਸ। ” 

- ਸਿਰੀ ੧, ੯, ੪੨ (17) 
“ਨਿਰਾਸ ਆਸ ਕਰਣੰ ਸਗਲ ਅਰਥ ਆਲਯਹ । ”” 

- ਸਸ ੫, ੪੩:੩ (1357) 


ਹੋਰ ਰੂਪ: 





2517 


ਨਿਰਾਸੰ - 
“ਪਾਛੰ ਕਰੋਤਿ ਅਗੂਣੀਵਹ ਨਿਰਾਸੰ ਆਸ ਪੂਰਨਹ। ” (ਨਿਰਾਸੀਆਂ ਨੂੰ) 
- ਸਸ ੫, ੨੦੧੧ (1355) 

(2) ਆਸ ਰਹਿਤ, ਬੇਆਸ, ਨਾ ਉਮੀਦ 
“ਰੈਣਿ ਵਿਹਾਣੀ ਪਛੁਤਾਣੀ ਉਠਿ ਚਲੀ ਗਈ ਨਿਰਾਸ। ” 

- ਮਾਝ ੫, ਬਾਰਾ ੫੫ (134) 
(3) ਨਿਰਾਸਤਾ 
“ਜਾ ਕੈ ਆਸ ਨਾਹੀ ਨਿਰਾਸ ਨਾਹੀ ਚਿਤਿ ਸੁਰਤਿ ਸਮਝਾਈ। ”? 

- ਪੁਭਾ ੧, ੪, ੪:੧ (1328) 


ਨਿਰਾਸਾ ---- (1) ਉਮੇਟ, ਬੇਆਸ, ਮਾਯੂਸ 
“ਨਾਨਕ ਸਤਿਗੁਰੁ ਸੇਵਨਿ ਆਪਣਾ ਸੇ ਆਸਾ ਤੇ ਨਿਰਾਸਾ। ”” 
- ਮਾਝ ੧, ਵਾਰ ੫:੮ (140) 
“ਆਸ ਨਿਰਾਸਾ ਹਿਕੁ ਤੂ ਹਉ ਬਲਿ ਬਲਿ ਬਲਿ ਗਈਆਸ। ” (ਆਸਾ ਤੋ ਰਹਿਤ) 
- ਮਾਰੂ ੫, ਵਾਰ ੧੮ਸ, ੫, ੨:੨ (1100) 
ਹੋਰ ਰੂਪ: 
ਨਿਰਾਸੀ - 
“ਭਈ ਨਿਰਾਸੀ ਉਠਿ ਚਲੀ ਚਿਤ ਬੰਧਿ ਨ ਧੀਰਾ। ? 
- ਗਉ ਕਬ, ੫੦, ੫:੧ (334) 
(2) ਇਛਾ ਰਹਿਤ, ਕੋਈ ਆਸ ਨ ਰੱਖਣ ਵਾਲਾ 
“ਹੁਕਮੈ ਬੂਝੈ ਨਿਰਾਸਾ ਹੋਈ। ” 
- ਆਸਾ ੩, ੨੫, ੧੧੨ (423) 
“ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ। ? 
- ਸੋਰ ੯, ੧੧, ੨:੧ (634) 
ਹੋਰ ਰੂਪ: 
ਨਿਰਾਸੀ - 
“ਵਿਚਿ ਆਸਾ ਹੋਇ ਨਿਰਾਸੀ। ”” 
- ਬਿਲਾ ੪, ੭, ੨੩ (801) 
(4) ਉਦਾਸੀਨ, ਬੇਲਾਗ 
“ਹਰਖ ਸੋਗ ਤੇ ਰਹਹਿ ਨਿਰਾਸਾ। ? 
- ਬਸੰ ੧, ਅਸ ੪, ੬੧ (1189) 


ਹੋਰ ਰੂਪ: 
ਨਿਰਾਸੀ - 
“ਭਈ ਨਿਰਾਸੀ ਕਰਮ ਕੀ ਫਾਸੀ ਬਿਨੁ ਗੁਰ ਭਰਮਿ ਭੁਲਾਨੀ। ”” 
- ਮਲਾ ੧, ੪, ੧੨ (1255) 


(5) ਜਿਸ ਨੂੰ ਕੋਈ ਉਮੀਦ ਨ ਰਹੇ 
“ਸੰਤ ਕਾ ਦੋਖੀ ਉਠਿ ਚਲੈ ਨਿਰਾਸਾ। ”” 
- ਗਉ ੫. ਸੁਖ ੧੩, ੭:੬ (280) 





2518 


- ਗਉ ੧, ੧੨, ੪:੨ (154) 


- ਭੈਰ ੫, ੯, ੪2੨ (1138) 


ਨਾ ਉਮੀਦ, ਮਾਯੂਸ 
“ਓਇ ਜਿ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ । ” 
- ਆਸਾ ੧, ਵਾਰ ੧੪ਸ, ੧, ੧੨ (470) 


ਹੋ = 
“ਰਹਹਿ ਇਕਾਂਤ ਏਕੋ ਮਨਿ ਵਸਿਆ ਆਸਾ ਮਾਹਿ ਨਿਰਾਸੋ। ? 
- ਰਾਮ ੧, ਸਿਗੋ ੫:੩ (938) 


- ਗਉ ੫. ਸੁਖ ੧੮, ੫:੫ (287) 


-ਮਾਰੂ ੫, ਸੋਲਾ ੧੧, ੯:੧ (1082) 
(2) ਬਿਨਾ ਕੁਝ ਖਾਣ ਪੀਣ ਦੇ, ਬਿਨਾ ਆਹਾਰ 
“ਕ੍ਰਿਆ ਕੁੰਟਿ ਨਿਰਾਹਾਰ। ”” 
- ਸਾਰ ੫, ੧੩੧, ੨੨ (1229) 
ਨਿਰਾਹਾਰੀ --- (1) ਜੋ ਕੁਝ ਸੇਵਨ ਨਹੀਂ ਕਰਦਾ, ਵੇਖੋ “ਨਿਰਾਹਾਰ” (1) 
(2) ਅਹਾਰ ਨ ਕਰਨ ਵਾਲਾ ਭਾਵ ਪ੍ਰਭੂ 
“ਮੇਵੇ ਮਨ ਅਨਦਿਨੁ ਧਿਆਇ ਨਿਰੰਕਾਰੁ ਨਿਰਾਹਾਰੀ। ” 
- ਸਾਰ ੪, ੧੧, ੧":੫ (1201) 
(3) ਬਿਨਾ ਕੁਝ ਖਾਣ ਦੇ, ਫਾਕੇ ਵਿਚ 
“ਹਰਿ ਦਰਸਨ ਕਉ ਹਰਿ ਦਰਸਨ ਕਉ ਕੋਟਿ ਕੋਟਿ ਤੇਤੀਸ ਸਿਧ ਜਤੀ ਜੋਗਿ ਤਟ 
ਤੀਰਥ ਪਰਭਵਨ ਕਰਤ ਰਹਤ ਨਿਰਾਹਾਰੀ। ” 
- ਸਾਰ ੪, ੧੧, ੧੧ (1201) 


ਨਿਰਾਹਾਰੁ --- ਜਿਸ ਨੂੰ ਖਾਣ ਪੀਣ ਦੀ ਲੋੜ ਨ ਹੋਵੇ 


“ਨਿਰਮਲੁ ਨਿਰਾਹਾਰੁ ਨਿਹਕੇਵਲੁ । ”” 
- ਬਿਲਾ ੧, ਥਿਤੀ ੧੩:੫ (840) 
ਨਿਰਾਪਰਾਧ -- ਬਿਨਾ ਕਸੂਰ ਦੇ 
“ਨਿਰਾਪਰਾਧ ਚਿਤਵਉ ਬੁਰਿਆਈ। ” 
- ਆਸਾ ੫, ੮, ੧":੨ (372) 





ਵਹੀ 


ਨਿਰਾਫਲ ---- ਫਲ ਰਹਿਤ, ਨਿਸਫਲ, ਨਿਰਾਰਥ 
“ਜਾਂ ਪਤਿ ਲੇਖੈ ਨ ਪਵੈ ਤਾਂ ਸਭਿ ਨਿਰਾਫਲ ਕਾਮ। ” 
- ਆਸਾ ੧, ੩੧, ੧੩ (358) 


“ਕਰਤ ਫਿਰੇ ਭੇ ਬਨ ਭੇਖ ਮੋਹਨ ਰਹਤ ਨਿਰਾਰ। ”” 
- ਦੇਵ ੫, ੩੧, ੧":੧ (534) 


ਨਿਰਾਰਥ ---- ਨਿਸਫਲ, ਬੇਅਰਥ 
“ਨੇਤ ਪਸਾਂਰੈ ਤਾ ਨਿਰਾਰਥ ਕਾਜਾ। ”” 
- ਗਉ ੫, ੮੦, ੨:੪ (179) 


ਨਿਰਾਰਾ ---- ਨਿਰਾਲਾ, ਜੋ ਚਲਾਇਆ ਨ ਜਾ ਸਕੇ, ਵਖਰਾ, ਅੱਡ 

“ਬੇਦ ਕਤੇਬ ਤੇ ਰਹਹਿ ਨਿਰਾਰਾ। ”” 

- ਗਉਂ ਕਬ, ੩੧, ੩:੨ (329) 
(2) ਨਿਰਲੇਪ 
“ਦੁਹੂ ਭਾਤਿ ਤੇ ਆਪਿ ਨਿਰਾਰਾ। ” 

- ਗਉਂ ੫. ਬਾਅ ੨:੭ (250) 
“ਰਾਮ ਭਗਤਿ ਜਨੁ ਰਹੈ ਨਿਰਾਰਾ। ”? 

- ਆਸਾ ੧, ੧੭, ੨:੪ (354) 
“ਸਭਿ ਰਸ ਲੈਤ ਬਸਤ ਨਿਰਾਰਾ। ”” 

- ਸ਼ੂਹੀ ੫, ੪੫, ੧:੩ (746) 
(3) ਨਿਰਲੇਪ ਹਰੀ 
“ਸਭ ਮਹਿ ਵਰਤੈ ਆਪਿ ਨਿਰਾਰਾ। ? 

- ਮਾਰੂ ੫, ਸੋਲਾ ੫, ੧੨ (1075) 


ਨਿਰਾਰੀ ---- (1) ਨਿਰਾਲੀ, ਅਦਭੁਤ 
“ਸਹਜ ਕੀ ਅਕਥ ਕਥਾ ਹੈ ਨਿਰਾਰੀ। ”? 
- ਗਉਂ ਕਬ, ੩੬, ੧”":੧ (333) 
(2) ਵਖ ਵਖ 
“ਭਿੰਨ ਭਿੰਨ ਹੋਇ ਭਾਵ ਦਿਖਾਵਹਿ ਸਭਹੁ ਨਿਰਾਰੀ ਭਾਖੇ । ? 
- ਰਾਮ ੧, ੫, ੭, ੩:੩ (884) 


(3) ਵਖਰੀ ਭਾਵ ਦੂਰ 
“ਤੈ ਗੁਣ ਬਧਕ ਮੁਕਤਿ ਨਿਰਾਰੀ । ? 


- ਮਾਰੂ ੩, ਸੋਲਾ, ੬, ੧੩:੨ (1049) 

“ਜਬ ਨਾਚੀ ਤਬ ਘੂਘਟੁ ਕੈਸਾ ਮਟੁਕੀ ਫੋੜਿ ਨਿਰਾਰੀ। ” (ਵਖ/ਦੂਰ ਹੋਣਾ) 
- ਤੁਖਾਂ ੧, ਛੰਤ ੪, ੪:੫ (1112) 
“ਸਾਜਨ ਸੈਨ ਮੀਤ ਸੁਤ ਭਾਈ ਤਾਹੂ ਤੇ ਲੇ ਰਖੀ ਨਿਰਾਰੀ। ” (ਵੱਖ, ਦੂਰ, ਲੁਕਾਕੇ) 
- ਸਪੁ ੫, ੬":੨ (1388) 


“ਸਚੁ ਸੇਵਹਿ ਸਚੁ ਵਣੰਜਿ ਲੈਹਿ ਗੁਣ ਕਥਹ ਨਿਰਾਰੇ । ”” 





2520 


-ਗਉ ੪, ਵਾਰ ੧੪:੩ (308) 
(2) ਨਿਰਲੇਪ 
“ਜਿਉ ਜਲ ਅੰਭ ਊਪਰਿ ਕਮਲ ਨਿਰਾਰੇ। ” 
- ਆਸਾ ੧, ੧੫, ੨:੪ (353) 
(3) ਅੱਡ ਕਰ ਦਿੱਤੇ, ਦੂਰ ਕਰ ਦਿਤੇ 
“ਕਰਿ ਕਿਰਪਾ ਅਪੁਨਾ ਦਾਸ ਕੀਨੋ ਬੰਧਨ ਤੋਰਿ ਨਿਰਾਰੇ । ” 
- ਦੇਵ ੫, ੧੮, ੨:੧ (531) 
ਨਿਰਾਲਾ, ਅਦਭੁਤ 
“ਸਗਲ ਸ੍ਰਿਸਟਿ ਕੋ ਧਣੀ ਕਹੀਜੈ ਜਨ ਕੋ ਅੰਗੁ ਨਿਰਾਰੋ । ” 
(ਮਹਾਨਕੋਸ਼ ਅਰਥ “ਖਾਸ” ਕਰਦਾ ਹੈ) 
- ਗੂਜ ੫, ੧੦, ੧":੨ (498) 
ਬਿਨਾ ਸਹਾਰੇ 
“ਨਿਰਾਲੰਬੁ ਨਿਰਹਾਰੁ ਨਿਹਕੇਵਲੁ ਨਿਰਭਉ ਤਾੜੀ ਲਾਵੈ । ”” 
- ਪੁਭਾ ੧, ੧੭, ੩੧੨ (1332) 
ਇਕ ਰਸ, ਇਕ ਟਕ 
“ਪੰਚ ਤਤੁ ਲੈ ਹਿਰਦੈ ਰਾਖਹੁ ਰਹੈ ਨਿਰਾਲਮ ਤਾੜੀ। ” (ਨਿਰੜੈ ਤੇ ਮਹਾਨਕੋਸ਼ ਇਸ 
ਦੇ ਅਰਥ “ਨਿਰਲੇਪ” ਕਰਦਾ ਹੈ) 
- ਰਾਮ ਕਬ, 2, ੩੧ (970) 
(1) ਨਿਰਲੇਪ 
“ਰਹੈ ਨਿਰਾਲਾਮੁ ਏਕਾ ਸਚੁ ਕਰਣੀ। ”” 
- ਗਉ ੧, ਅਸ ੧੫. ੧:੬ (227) 
(2) ਆਸਰੇ ਤੋ ਬਿਨਾਂ (ਕਿਸੇ ਸਾਜ਼ ਆਦਿਕ ਦੇ) 
“ਪੰਚ ਸਬਦ ਝੁਣਕਾਰੁ ਨਿਰਾਲਮੁ ਪ੍ਰਭਿ ਆਪੇ ਵਾਇ ਸੁਣਾਇਆ। ” 
- ਮਾਰੂ ੧, ਸੋਲਾ ੧੯, ੮:੩ (1040) 
ਨਿਰਲੇਪ, ਬੇਲਾਗ 
“ਅਹਿਨਿਸਿ ਰਹੈ ਨਿਰਾਲਮੋ ਕਾਰ ਧੁਰ ਕੀ ਕਰਣੀ। ” 
- ਆਸਾ ੧, ਅਸ ੧੯, ੮:੧ (421) 
(1) ਵੱਖਰੀ ਤਰ੍ਹਾਂ ਦਾ, ਅਦਭੁਤ, ਵਿਲੱਖਣ 
“ਅਨਹਤ ਬਾਣੀ ਥਾਨੁ ਨਿਰਾਲਾ । ”” 
- ਗਉਂ ੫, ੧੦੪, ੨:੧ (186) 


ਹੋਰ ਰੂਪ: 
ਨਿਰਾਲੀ - 
“ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ । ” 


- ਗਉਂ ੫. ਛੰਤ ੨, ੨:੧ (248) 
(2) ਨਿਰਲੇਪ 
“ਕੋਈ ਗੁਰਮੁਖਿ ਬੂਝੈ ਸਬਦਿ ਨਿਰਾਲਾ। ” 





2521 


- ਮਾਰੂ ੧, ਸੋਲਾ ੧੧, ੫:੨ (1031) 


ਨਿਰਾਲੀ ---- (1) ਅਦਭੁਤ ਭਾਵ ਸੁੰਦਰ, ਵੇਖੋ “ਨਿਰਾਲਾ” (1) 
(2) ਅਨੋਖੀ, ਵਿਲੱਖਣ 
“ਭਗਤਿ ਨਿਰਾਲੀ ਅਲਾਹ ਦੀ ਜਾਪੈ ਗੁਰ ਵੀਚਾਰਿ। ? 
- ਆਸਾ ੩, ਅਸ ੩੬, ੯:੧ (430) 

“ਕ੍ਰਿਪਾ ਕਰਹੁ ਪਭ ਕਰਣੈਹਾਰੇ ਤੇਰੀ ਬਖਸ ਨਿਰਾਲੀ। ” (ਵਖਰੇ ਪ੍ਰਕਾਰ ਦੀ) 

- ਸੂਹੀ ੫, ੫੩, ੨੧੨ (748) 
(1) ਅਦਭੁੱਤ, ਵਿਲੱਖਣ 
“ਸਾਲਾਹੀ ਸਚੁ ਸਾਲਾਹਣਾ ਸਚੁ ਸਚਾ ਪੁਰਖੁ ਨਿਰਾਲੇ। ” 

- ਗਉ ੪, ਵਾਰ ੧੯੧ (311) 
(2) ਨਿਰਲੇਪ, ਬੇਲਾਗ, ਅਲੱਗ 
“ਹਾਟੀ ਬਾਟੀ ਰਹਹਿ ਨਿਰਾਲੇ ਰੂਖਿ ਬਿਰਖਿ ਉਦਿਆਨੇ। ”” 

- ਰਾਮ ੧, ਸਿਗੋ ੭:੧ (938) 
ਅਕਾਰ ਰਹਿਤ 
“ਰਾਮ ਨਾਮ ਪਰਮ ਧਾਮ ਸੁਧ ਬੁਧ ਨਿਰੀਕਾਰ ਸੁਮਾਰ ਸਰਬਰ ਕਉ ਕਾਹਿ ਜੀਉ। ” 

- ਸਵ ੪, ਗਯੰ ੭:੧ (1402) 
ਨਿਰਣਾ ਕਰਕੇ/ਖੋਜ ਕੇ ਦਸੇ 
“ਬਹੁ ਬਿਧਿ ਧਰਮ ਨਿਰੂਪੀਐ ਕਰਤਾ ਦੀਸੈ ਸਭ ਲੋਇ। ” 

- ਗਉ ਰਵਿ, ਅਸ ੧, ੨:੧ (346) 

ਅਰੋਗ 
“ਧਾਰਿ ਕ੍ਰਿਪਾ ਪਭ ਹਾਥ ਦੇ ਰਾਖਿਆ ਹਰਿ ਗੋਵਿਦੁ ਨਵਾ ਨਿਰੋਆ। ” 

- ਸੋਚ ੫, ੪੯, ੧":੨ (620) 


ਰੋਕੋ, ਚਿਤ ਵ੍ਰਿਤਿ ਨੂੰ ਠਹਿਰਾਉ 
“ਘਟ ਪਰਚਾ ਕੀ ਬਾਤ ਨਿਰੋਧਹੁ । ” 


- ਗਉਂ ਕਬ, ਬਾਅ ੩੯੨ (342) 

ਉਹ ਮੰਤ੍ਰ ਜਿਸ ਦਾ ਅਸਰ ਜ਼ਾਇਲ/ਰੋਕਿਆ ਨ ਹੋ ਸਕੇ 
“ਨਿਰਮਲ ਰੀਤਿ ਨਿਰੋਧਰ ਮੰਤ। ?” 

- ਗਉਂ ੫. ਥਿਤੀ ੮:੪ (298) 
ਹੋਰ ਰੂਪ: 
ਨਿਰੋਧਰਾ - 
“ਗੁਰਦੇਵ ਦਾਤਾ ਹਰਿ ਨਾਮੁ ਉਪਦੇਸੈ ਗੁਰਦੇਵ ਮੰਤੁ ਨਿਰੋਧਰਾ। ” 

- ਗਉ ੫. ਬਾਅ ੧ਸ:੩ (250) 
ਨਿਰੋਧਰੁ - 


“ਏਕੁ ਸਬਦੁ ਰਾਮ ਨਾਮ ਨਿਰੋਧਰੁ ਗੁਰੂ ਦੇਵੈ ਪਤਿਮਤੀ। ” (ਅਬਦਲ) 
- ਰਾਮ ੧, ਓਅੰ ੧੧:੪ (931) 





੨ ਨੀ 


ਮਨ ਦੀ ਰੋਕ, ਚਿਤ ਵ੍ਰਿਤਿ ਦਾ ਠਹਿਰਾਉ 
“ਕਰਮਿ ਮਿਲੈ ਸਚੁ ਪਾਈਐ ਗੁਰਮੁਖ ਸਦਾ ਨਿਰੋਧੁ । ” 
- ਸਿਰੀ ੧, ੧੪, ੩:੩ (19) 


“ਰੇ ਜੀਅ ਨਿਲਜ ਲਾਜ ਤੋਹਿ ਨਾਹੀ। ? 
- ਗਉਂ ਕਬ, ਅਸ ੩੮, ੧":੧ (330) 


“ਕਿਉ ਨ ਹਰਿ ਕੋ ਨਾਮੁ ਲੇਹਿ ਮੂਰਖ ਨਿਲਾਜ ਰੇ। ” 
- ਜੈਜਾ ੯, ੪, ੧੨ (1353) 


ਹੋਰ ਰੂਪ: 
ਨਿਲਾਜੁ - 
“ਬਡੋ ਨਿਲਾਜੁ ਅਜਹੂ ਨਹੀ ਹਾਰਿਓ। ” 


- ਜੈਤ ਰਵਿ, ੧, ੫:੨ (710) 


ਨਿਵਸਸਿ ---- ਨਿਉਂਦਾ ਹੈ, ਝੁਕਦਾ ਹੈ, ਪਰਿਣਾਮ ਕਰਦਾ ਹੈ 
“ਚੰਦ ਕੁਮੁਦਨੀ ਦੂਰਹੁ ਨਿਵਸਸਿ ਅਨਭਉ ਕਾਰਨਿ ਰੇ । ” 
- ਮਾਰੂ ੧, ੪, ੨:੨ (990) 


(1) ਝੁਕੇ, ਸਮਰਪਨ ਕੀਤਾ, ਈਨ ਮੰਨੀ 
“ਓਇ ਸਤਿਗੁਰ ਆਗੈ ਨਾ ਨਿਵਹਿ ਓਨਾ ਅੰਤਰਿ ਕ੍ਰੋਧੁ ਬਲਾਇ। ”” 
- ਸਿਰੀ ੪, ੬੯, ੩:੩ (41) 
“ਤਿਨ ਕਉ ਸਭਿ ਨਿਵਹਿ ਅਨਦਿਨੁ ਪੂਜ ਕਰਾਹੀ। ” (ਈਨ ਮੰਨਦੇ ਹਨ) 
- ਗਉਂ ੩, ਅਸ ੪, ੭:੨ (231) 
(2) ਨਿਮਰਤਾ ਗ੍ਰਹਿਣ ਕਰੇ 
““ਫਿਕਾ ਬੋਲਹਿ ਨਾ ਨਿਵਹਿ ਦੂਜਾ ਭਾਉ ਸੁਆਉ। ” (ਨਿਮਰਤਾ ਨਹੀਂ ਗੁਹਿਣ 
ਕਰਦਾ) 
- ਆਸਾ ੩, ਅਸ ੩੦, ੧:੨ (426) 
“ਭਗਤ ਜਨਾ ਕਉ ਸਦਾ ਨਿਵਿ ਰਹੀਐ ਜਨ ਨਿਵਹਿ ਤਾ ਫਲ ਗੁਨ ਪਾਂਵੈਗੋ । ” 
- ਕਾਨ ੪, ਅਸ ੨, ੫੯੧ (1309) 


“ਨਿਵੰਤਿ ਹੋਵੰਤਿ ਮਿਥਿਆ ਚਤਨੰ ਸੰਤ ਸੂਜਨਹ। ” 
- ਸਸ ੫, ੬੦੨ (1359) 


“ਪਉਦੀ ਜਾਇ ਪਰਾਲਿ ਪਿਛੈ ਹਥੁ ਨ ਅੰਬੜੈ ਤਿਤੁ ਨਿਵੰਧੈ ਤਾਲਿ। ” 
- ਸੂਹੀ ੩, ਵਾਰ ੧੭ਸ, ੧, ੧:੨ (789) 


“ਹਰਿ ਜੇਠਿ ਜੁੜੰਦਾ ਲੋੜੀਐ ਜਿਸੁ ਅਗੈ ਸਭਿ ਨਿਵੰਨਿ। ? 
- ਮਾਝ ੫, ਬਾਰਾ ੪:੧ (134) 





ਇਸ 


ਨਿਵਰਹਿ ---- ਦੂਰ ਹੁਏ, ਨਸ਼ਟ ਹੋਏ 
“ਦੂਤ ਦੁਸ਼ਮਨ ਸਭਿ ਤੁਝ ਤੇ ਨਿਵਰਹਿ ਪ੍ਰਗਟ ਪ੍ਰਤਾਪੁ ਤੁਮਾਰਾ। ” 
- ਧਨਾ ੫, ੪੪, ੧:੧ (681) 


“ਗੁਰਮੁਖਿ ਨਾਮੁ ਸਲਾਹੀਐ ਹਉਮੈ ਨਿਵਰੀ ਭਾਹਿ। ”? 
- ਸਿਰੀ ੧, ੧੭, ੧੨ (20) 


“ਨਿਵਰੇ ਦੂਤ ਦੁਸਟ ਬੈਰਾਈ ਗੁਰ ਪੂਰੇ ਕਾ ਜਪਿਆ ਜਾਪੁ। ” (ਦੂਰ ਹੋਏ) 
- ਬਿਲਾ ੫, ੯੮, ੧:੧ (823) 
ਨਿਵਰੈ - 
“ਹਉਮੈ ਨਿਵਰੈ ਗੁਰ ਸਬਦੁ ਵੀਚਾਂਰੈ। ” (ਦੂਰ ਹੁੰਦੀ ਹੈ) 
- ਗਉਂ ੧, ਅਸ ੧੩, ੩:੧ (226) 
(1) ਦੂਰ ਹੋਏ ਵੇਖੋ “ਨਿਵਰੀ” 
(2) ਨੇੜੇ, ਪਾਸ ਸਮੀਪ 
““ਨਿਵੰਰੈ ਦੂਰਿ ਦੂਰਿ ਫੁਨਿ ਨਿਵੰਰੈ ਜਿਨਿ ਜੈਸਾ ਕਰਿ ਮਾਨਿਆ। ” 

- ਗਉ ਕਬ, ੪੭, ੨:੧ (333) 
ਨਿਉਲੀ ਕਰਮ, ਯੋਗ ਅਨੁਸਾਰ ਪੇਟ ਨੂੰ ਸਜਿਓ' ਖੱਬੇ ਤੇ ਖੱਬਿਓ' ਸੱਜੇ ਭੁਆਣ ਦੀ 
ਕਿਰਿਆ ਜਿਸ ਨਾਲ ਆਂਦਰਾਂ ਸਾਫ ਹੋ ਜਾਂਦੀਆਂ ਹਨ। 

“ਕਿਨਹੀ ਨਿਵਲ ਭੁਇਅੰਗਮ ਸਾਧੇ । ”” 

- ਰਾਮ ੫, ਅਸ ੧, ੧੩ (912) 
ਹੋਰ ਰੂਪ: 
ਨਿਵਲਿ - 

“ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ। ? 

- ਸੋਰ ੫, ਅਸ ੩, ੧:੧ (641) 

ਨਿਵਲੀ - 
ਨ ਕਰਮ ਆਸਨ ਚਉਰਾਸੀਹ ਇਨ ਮਹਿ ਸਾਂਤਿ ਨ ਆਵੈ ਜੀਉ। ” 
- ਮਾਝ ੫, ੧੨, ੨੪੩ (98) 


€) 


“ਗੁਰੁ ਕੁੰਜੀ ਪਾਹੂ ਨਿਵਲੁ ਮਨੁ ਕੋਠਾ ਤਨੁ ਛਤਿ। ” 
- ਸਾਰ ੪, ਵਾਰ ੧ਸ, ੨. ੧:੧ (1237) 


ਨਿਵਾਇ ---- ਝੁਕਾਏ 
“ਕੋਈ ਕਰੈ ਪੂਜਾ ਕੋਈ ਸਿਰੁ ਨਿਵਾਇ। ” (ਭਾਵ ਬੰਦਨਾ ਕਰੇ) 
- ਰਾਮ ੫, ੯, ੨:੨ (885) 
ਨਿਵਾਇਆ -- ਝੁਕਾਇਆ, ਈਨ ਮਨਾਈ 
“ਕੋਈ ਕਰਿ ਬਖੀਲੀ ਨਿਵੈ ਨਾਹੀ ਫਿਰਿ ਸਤਿਗੁਰੂ ਆਣਿ ਨਿਵਾਇਆ। ” 





2524 


- ਰਾਮ ਸੂੰਦ, ਸਦ ੬:੪ (924) 
ਨਿਵਾਇਐ --- ਨਿਵਾਨ/ਝੁਕਾਨ ਨਾਲ 

“ਸੀਸ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ। ” 

- ਆਸਾ ੧, ਵਾਰ ੧੪ਸ, ੧, ੧:੮ (470) 
ਝੁਕਾਈ 
“ਗੁਰ ਸਤਿਗੁਰ ਤਾਣੁ ਦੀਬਾਣੁ ਹਰਿ ਤਿਨਿ ਸਭ ਆਣਿ ਨਿਵਾਈ। ”” 

- ਗਉਂ ੪, ਵਾਰ ੧੮ਸ, ੪, ੨:੪ (310) 
ਝੁਕਾਏ 


“ਨਾਨਕ ਨਾਮੁ ਅਰਾਧਿ ਸਭਨਾ ਤੇ ਵਡਾ ਸਭਿ ਨਾਂਵੈ ਅਗੈ ਆਣਿ ਨਿਵਾਏ। ” 
- ਸਿਰੀ ੪, ਵਾਰ ੧੫:੫ (89) 


(ਸੰ.) ਵਾਸਾ, ਟਿਕਾਣਾ, ਵਿਸ਼ਰਾਮ ਸਥਾਨ 
“ਪੂਰੋ ਪੂਰੋ ਆਖੀਐ ਪੂਰੈ ਤਖਤਿ ਨਿਵਾਸ। ” 


- ਸਿਰੀ ੧, ੯, ੪੨ (17) 


ਨਿਵਾਸਾ, ਵਾਸਾ, ਟਿਕਾਣਾ 
“ਜਿਸੁ ਨਾਮੁ ਰਿੰਦੈ ਤਿਸੁ ਤਖਤਿ ਨਿਵਾਸਨੁ। ? (ਭਾਵ ਤਖਤ ਤੇ ਬੈਠਣਾ ਮਿਲਦਾ ਹੈ) 
- ਭੈਰ ੫, ਅਸ ੧, ੫:੨ (1156) 


(1) ਵਾਸਾ, ਰਿਹਾਇਸ਼ 
“ਤਿਤੁ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕੁ ਤਿਨਹਿ ਕੀਆ। ”” 
- ਆਸਾ ੧, ਸੋਪੁ ੩, ੧੧ (12) 
(2) ਸਮਾਈ, ਰਸਾਈ 
“ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ। ? 
- ਗਉਂ ਕਬ, ਅਸ ੩੬, ੧":੨ (330) 
ਵਾਸਾ 
“ਸੰਤ ਪ੍ਰਸਾਦਿ ਮੋ ਕਉ ਨਾਮ ਨਿਵਾਸਿ। ” 
- ਗਉਂ ੫, ੯, ੪:੪ (183) 


(1) ਵਸਨ ਵਾਲਾ, ਰਹਿਣ ਵਾਲਾ 
“ਕਈ ਕੋਟਿ ਨਰਕ ਸੁਰਗ ਨਿਵਾਸੀ। ? 
- ਗਉ ੫. ਸੁਖ ੧0, ੫:੨ (276) 
“ਤਖਤ ਨਿਵਾਸੀ ਪੰਚ ਸਮਾਇ। ”” (ਭਾਵ ਬੈਠਣ ਵਾਲਾ) 
-ਆਸਾ ੧, ਅਸ ੧, ੬੨ (411) 
“ਜੁਗਤਿ ਜਾਨਿ ਨਹੀ ਰਿਦੈ ਨਿਵਾਸੀ ਜਲਤ ਜਾਲ ਜਮ ਫੰਧ ਪਰੇ। ? (ਭਾਵ 
ਵਸਾਈ/ਟਿਕਾਈ) 
- ਆਸਾ ਧੰਨਾ ੧, ੨:੧ (487) 
(2) ਧਾਰਨ ਵਾਲੇ (ਭਾਵ) 
“ਕਿਸੁ ਕਾਰਣਿ ਇਹੁ ਭੇਖੁ ਨਿਵਾਸੀ। ” 
- ਰਾਮ ੧, ਸਿਗੋ ੧੭੨ (939) 





2525 


“ਏਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸੁ। ? 
- ਸਿਰੀ ੧, ੪, ੨੩ (15) 
“ਸਤਿਗੁਰੂ ਨੋ ਪੁਛਿ ਕੈ ਬਹਿ ਰਹੈ ਕਰੇ ਨਿਵਾਸੁ। ” (ਟਿਕਾਣਾ) 
- ਆਸਾ ੧, ਵਾਰ ੧੦ਸ, ੧, ੨੧੦ (468) 


- ਗਉ ੫, ੧੪੨, ੧੨ (194) 


ਨਿਵਾਸੈ - 
“ਜਨਮੁ ਤ ਇਹੁ ਸਕਯਥੁ ਜਿਤੁ ਨਾਮੁ ਹਰਿ ਰਿਦੈ ਨਿਵਾਸੈ। ? 
- ਸਵ ੩, ੫:੩ (1393) 
ਨਿਵਾਸੋ - 
“ਮਨ ਪਿਆਰਿਆ ਜੀਉ ਮਿਤ੍ਰਾ ਕਰਿ ਸੰਤਾ ਸੰਗਿ ਨਿਵਾਸੋ। ? (ਵਾਸਾ) 
- ਸਿਰੀ ੫, ਛੰਤ ੨, ੪:੧ (79) 


“ਸੋ ਨਿਵਾਹੂ ਗਡਿ ਜੋ ਚਲਾਊ ਨ ਥੀਐ। ” 
- ਮਾਰੂ ੫, ਵਾਰ ੧੪ਸ, ੫, ੧:੧ (1099) 
(ਨਮਾਜ਼) ਬੰਦਗੀ, ਮੁਸਲਮਾਨਾਂ ਵਿਚ ਬੰਦਗੀ ਦਾ ਇਕ ਢੰਗ, ਮੁਸਲਮਾਨਾਂ ਦੀ ਅਬਾਦਤ 
“ਪੰਜ ਵਖਤ ਨਿਵਾਜ ਗੁਜਾਰਹਿ ਪੜਹਿ ਕਤੇਬ ਕੁਰਾਣਾ । ” 
- ਸਿਰੀ ੧, ੨੮, ੪:੧ (24) 


ਹੋਰ ਰੂਪ: 
ਨਿਵਾਜਾ - 
“ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ। ” (ਨਮਾਜ਼ਾਂ) 
- ਮਾਝ ੧, ਵਾਰ ੭ਸ, ੧, ੩੧ (141) 


ਨਿਵਾਜਾ ---- (1) ਨਮਾਜ਼, ਵੇਖੋ “ਨਿਵਾਜ” 

(2) ਨਿਵਾਜਣ ਵਾਲਾ, ਵਡਿਆਈ ਦੇਣ ਵਾਲਾ 
“ਅਨਦਿਨੁ ਅਨਦੁ ਹੋਵੈ ਮਨਿ ਮੇਰੈ ਗੁਰਮੁਖਿ ਮਾਗਉ ਤੇਰਾ ਨਾਮੁ ਨਿਵਾਜਾ। ”? 

- ਬਿਲਾ ੩, ੬, ੧":੨ (798) 
ਹੋਰ ਰੂਪ: 
ਨਿਵਾਜਿ - 
““ਜਿਨਹਿ ਨਿਵਾਜਿ ਸਾਜਿ ਹਮ ਕੀਏ ਤਿਸਹਿ ਬਿਸਾਰਿ ਅਵਰ ਲਗਰੀ। ”” 
(ਮਾਨ/ਵਡਿਆਈ ਦੇ ਕੇ) 

- ਬਿਲਾ ਕਬ, ੬, ੧:੧ (856) 
“ਮਾਟੀ ਮਹਿ ਜੋਤਿ ਰਖੀ ਨਿਵਾਜਿ। ? (ਵਡਿਆਂ ਕੇ) 

- ਗੋਂਡ ੫, ੩, ੧:੨ (862) 





2526 


ਨਿਵਾਜਿਆ - 
“ਆਆਪੇ ਖਸਮਿ ਨਿਵਾਜਿਆ। ” (ਵਡਿਆਇਆ ਹੈ, ਮਾਣ ਦਿਤਾ ਹੈ) 

- ਸਿਰੀ ੧, ਅਸ ੨੮, ੧੬:੧ (72) 
“ਪੰਚ ਤਤ ਰਚਿ ਜੋਤਿ ਨਿਵਾਜਿਆ। ? (ਉਚਾ ਕੀਤਾ, ਵਡਿਆਇਆ) 

- ਪ੍ਰਭਾ ੫, ੧, ੧੨ (1337) 

ਨਿਵਾਜੀ - 
“ਆਪੇ ਥਾਪਿ ਉਥਾਪਿ ਨਿਵਾਜੀ। ” (ਵਡਿਆਈ, ਮਾਨ ਦਿੱਤਾ) 

- ਮਾਰੂ ੩, ਸੋਲਾ ੧੬, ੧:੨ (1059) 
ਨਿਵਾਜੁ 


“ਗਰੀਬ ਨਿਵਾਜੁ ਗੁਸਈਆ ਮੇਰਾ ਮਾਥੈ ਛਤ੍ਹ ਧਰੈ। ” (ਵਡਿਆਏ) 
- ਮਾਰੂ ਰਵਿ, ੧, ੧":੨ (1106) 
ਨਿਵਾਜੇ 


ਸੇ ਨਿਵਾਜੇ ਸੋ ਜਨੁ ਸੂਰਾ। ” (ਇਜ਼ਤ ਜਾਂ ਮਾਣ ਦੇਵੇ) 

- ਗਉਂ ੫, ੧੪੩, ੧":੨ (194) 
ਨਿਵਾਜੈ - 
“ਦੀਨ ਦਰਦ ਦੁਖ ਭੰਜਨ ਸੁਆਮੀ ਜਿਸੁ ਭਾਂਵੇ ਤਿਸਹਿ ਨਿਵਾਜੈ ਰੇ । ” 
(ਮਾਨ/ਵਡਿਆਈ ਬਖਸ਼ਦਾ ਹੈ) 

- ਗਉ ੫, ੧੩੭", ੨:੨ (209) 


(ਫਾ: ਨਬਾਤ) ਮਿਸਰੀ 
“ਫਰੀਦਾ ਸਕਰ ਖੰਡੁ ਨਿਵਾਤ ਗੁੜੁ ਮਾਖਿਓ ਮਾਂਝਾ ਦੁਧੁ । ” 
- ਸਲੋ ਫਰ, ੨੭੧ (1379) 


(ਫਾ. ਨਵਾਰ) ਮੰਜੀ ਉਨਣ ਲਈ ਸੂਤ ਅਥਵਾ ਕਿਸੇ ਹੋਰ ਧਾਗੇ ਦੀ ਉਨੀ ਹੋਈ ਪਟੀ 
“ਤੰਬੂ ਪਲੰਘ ਨਿਵਾਰ ਸਰਾਇਚੇ ਲਾਲਤੀ। ” 
- ਮਾਝ ੧, ਵਾਰ ੮:੭ (141) 
(2) ਦੂਰ ਕਰਨ ਵਾਲਾ, ਹਟਾਉਣ ਵਾਲਾ 
“ਦੁਖ ਦੀਨ ਦਰਦ ਨਿਵਾਰ। ? 
- ਬਿਲਾ ੫, ਅਸ ੧, ੭:੧ (837) 
ਦੂਰ ਕਰਨ ਵਾਲਾ, ਦੂਰ ਕਰਨ ਦੇ ਸਮਰਥ 
- ਗਾਥਾ ੫. ੧੬੧ (1361) 
ਨਿਵਾਰਹਿ --- ਦੂਰ ਕਰੇ 
“ਦਰਦ ਨਿਵਾਰਹਿ ਜਾ ਕੇ ਆਪੇ। ” 
- ਗਉ ੫. ਬਾਅ ੩੪:੭ (257) 


ਹੋਰ ਰੂਪ: 
ਨਿਵਾਰਹੁ - 
“ਤਜਿ ਅਭਿਮਾਨੁ ਜਨਮ ਮਰਣੁ ਨਿਵਾਰਹੁ। ” (ਦੂਰ ਕਰੋ) 
- ਗਉਂ ੫, ੧੨੬, ੨:੧ (191) 





ਨ ਨ 


ਨਿਵਾਰਣ ---- ਦੂਰ ਕਰਨ ਵਾਲਾ 
“ਨਾਨਕ ਪੂੁਭੁ ਆਰਾਧੀਐ ਬਿਪਤਿ ਨਿਵਾਰਣ ਰਾਮ। ” 
- ਰਾਮ ੫, ਛੰਤ ੪, ੧ਸ:੨ (926) 
ਹੋਰ ਰੂਪ: 
ਨਿਵਾਰਣ - 
“ਲਬ ਲੋਭ ਲਹਰਿ ਨਿਵਾਰਣ ਹਰਿ ਨਾਮ ਰਾਸਿ ਮਨੰ। ” (ਦੂਰ ਕਰ ਦਿੰਦੀ ਹੈ) 
- ਗੂਜ ੧, ਅਸ ੫, ੮:੧ (506) 
ਨਿਵਾਰਣਹ - 
“ਪਤਿਤ ਪੁਨੀਤ ਗੋਬਿੰਦਹ ਸਰਬ ਦੋਖ ਨਿਵਾਰਣਹ। ” (ਦੂਰ ਕਰਦਾ ਹੈ) 
- ਜੈਤ ੫, ਵਾਰ ੧੬ਸ, ੫, ੧:੧ (709) 
ਦੂਰ ਕਰਨ ਵਾਲਾ 
““ਤੀਨੇ ਤਾਪ ਨਿਵਾਰਣਹਾਰਾ ਦੂਖ ਹੰਤਾ ਸੁਖ ਰਾਸਿ। ” 
- ਟੋਡੀ ੫, ੧੩, ੧:੧ (714) 
ਹੋਰ ਰੂਪ: 
ਨਿਵਾਰਣਹਾਰਿ - 
“ਗੁਰ ਕੈ ਭਾਣੈ ਜੋ ਚਲੈ ਸਭ ਦੂਖ ਨਿਵਾਰਣਹਾਰਿ। ” 
- ਸਿਰੀ ੪, ਵਾਰ ੧੬ਸ, ੩, ੧:੩ (89) 


ਨਿਵਾਰਣਹਾਰੁ - 
“ਗੁਰ ਸਬਦੀ ਸਚੁ ਪਾਇਆ ਦੁਖ ਨਿਵਾਰਣਹਾਰੁ । ” 


- ਸਿਰੀ ੩, ੫੮, ੧੨ (36) 
ਨਿਵਾਰਣਹਾਰੋ - 
“ਨਾਨਕ ਹਰਿ ਜਪਿ ਸੁਖੁ ਪਾਇਆ ਮੇਰੀ ਜਿੰਦੁੜੀਏ ਸਭਿ ਦੂਖ ਨਿਵਾਰਣਹਾਰੋ 
ਰਾਮ। ” 
- ਬਿਹਾ ੪, ਛੰਤ ੪, ੧:੪ (540) 


ਬਚਾ ਲੈਣਾ, ਛੁਟਕਾਰਾ ਦੁਆਉਣਾ 
“ਆਲਾ ਤੇ ਨਿਵਾਰਣਾ ਜਮ ਕਾਰਣਾ। ” 
- ਧਨਾ ਨਾਮ, ੪, ੩:੬ (694) 
ਨਿਵਾਰਣ/ਦੂਰ ਕਰਨ ਵਾਲੇ 
“ਹਉ ਵਾਰੀ ਜੀਉ ਵਾਰੀ ਆਪ ਨਿਵਾਰਣਿਆ। ” 


- ਮਾਝ ੩, ਅਸ ੧੫, ੧":੧ (118) 
ਦੂਰ ਕਰਨ ਵਾਲਾ 
“ਨਰਕ ਨਿਵਾਰਣੁ ਨਰਹ ਨਰੁ ਸਾਚਉ ਸਾਚੈ ਨਾਇ। ”” 
- ਰਾਮ ੧, ਓਅੰ ੪੬੨ (936) 
ਹੋਰ ਰੂਪ: 
ਨਿਵਾਰਣੋ - 
“ਦਇਆਲ ਦੁਖਹਰ ਸਰਣਿ ਦਾਤਾ ਸਗਲ ਦੋਖ ਨਿਵਾਰਣੋਂ । ” (ਦੂਰ ਕਰਨ ਵਾਲਾ) 





2528 


- ਰਾਮ ੫, ਛੰਤ ੩, ੩:੩ (926) 


(1) ਦੂਰ ਕਰਨ ਵਾਲਾ, ਵੇਖੋ “ਨਿਵਾਰਣੁ ” 
(2) ਦੂਰ ਕਰਦਾ ਹੈ 
“ਜਿਸੁ ਤੁ ਵੁਠਾ ਚਿਤਿ ਤਿਸੁ ਦਰਦੁ ਨਿਵਾਰਣੋ । ” 
੍‌੍ - ਰਾਮ ੫, ਵਾਰ ੧੩:੧ (963) 


ਦੂਰ ਕਰਨ, ਹਟਾਉਣ 
“ਫੁਨਿ ਧੁੰਮ ਧੁਜਾ ਫਹਰੰਤਿ ਸਦਾ ਅਘਪੁੰਜ ਤਰੰਗ ਨਿਵਾਰਨ ਕਉ। ”” 
- ਸਵ ੪, ਮਥੁ ੨੧੨ (1404) 


ਦੂਰ ਕਰਨ ਵਾਲਾ 
“ਭਯ ਭੰਜਨੁ ਪਰ ਪੀਰ ਨਿਵਾਰਨੁ ਕਲ ਸਹਾਰੁ ਤੋਹਿ ਜਸੁ ਬਕਤਾ। ” (ਦੂਰ ਕਰਨ 
ਵਾਲਾ) 

- ਸਵ ੫, ਕਲ ੬:੩ (1407) 


(1) ਨਵਾਰ ਦੇ 
“ਕਾਹੂ ਦੀਨ੍ਹੇ ਪਾਟ ਪਟੰਬਰ ਕਾਹੂ ਪਲਘ ਨਿਵਾਰਾ। ”” 
- ਆਸਾ ਕਬ, ੧੬, ੧:੧ (479) 
(2) ਦੂਰ ਕਰਦਾ ਹੈ 
“ਆਪੇ ਬਖਸਿ ਲਏ ਤਿਸੁ ਭਾਵੈ ਹਉਮੈ ਗਰਬੁ ਨਿਵਾਰਾ ਹੇ । ” 
- ਮਾਰੂ ੧, ਸੋਲਾ ੭, ੧੫:੩ (1027) 


(1) ਦੂਰ ਕਰਕੇ 
“ਮਨੁ ਤਨੁ ਤੇਰਾ ਤੂ ਧਣੀ ਗਰਬੁ ਨਿਵਾਰਿ ਸਮੇਉ। ” 
- ਸਿਰੀ ੧, ੧੬, ੩:੩ (20) 
(2) ਬਚਾ ਕੇ 
“ਦੋਪਤੀ ਲਜਾ ਨਿਵਾਰਿ ਉਧਾਰਣ। ”” 
- ਮਾਰੂ ੫, ਸੋਲਾ ੧੧, ੬:੨ (1082) 
(3) ਦੂਰ ਕਰ 
“ਪਰ ਧਨ ਪਰ ਦਾਰਾ ਪਰ ਨਿੰਦਾ ਇਨ ਸਿਉ ਪ੍ਰੀਤਿ ਨਿਵਾਰਿ। ” 
- ਆਸਾ ੫. ੩੭, ੩੯੧ (379) 
ਨਿਵਾਰਿਓ --- ਦੂਰ ਕੀਤਾ, ਛਡਿਆ 
“ਪਾਪ ਕਰਤ ਸੁਕਚਿਓ ਨਹੀ ਨਹ ਗਰਬੁ ਨਿਵਾਰਿਓ। ”” 
- ਤਿਲੰ ੯, ੩, ੨੨ (727) 
ਨਿਵਾਰਿਆ -- ਦੂਰ ਕੀਤਾ, ਮੁਕਾ ਦਿੱਤਾ 
“ਆਵਾਗਉਣ ਨਿਵਾਰਿਆ ਹੈ ਸਚਾ ਸੋਈ। ”” 
- ਸੂਹੀ ੧, ੪, ੩:੨ (729) 


ਨਿਵਾਰਿਹੁ --- ਦੂਰ ਕਰੋ 
“ਮਨਸਾ ਮਾਰਿ ਨਿਵਾਰਿਹੁ ਆਸਾ। ”” 





ਬਨੀ 


ਨਿਵਾਰੀ ---- (1) ਦੂਰ ਕੀਤੀ 
“ਗੁਰਿ ਰਾਖੇ ਸੇ ਨਿਰਮਲੇ ਸਬਦਿ ਨਿਵਾਰੀ ਭਾਹਿ। ? 
- ਸਿਰੀ ੧, ਅਸ ੧੬, ੭:੩ (64) 
(2) ਦੂਰ ਕਰਦਾ ਹਾਂ 
“ਸਾਧ ਸੰਗਿ ਜਨਮ ਮਰਣ ਨਿਵਾਰੀ। ”” 
- ਸ਼ੂਹੀ ੫, ੧੮, ੨੧ (740) 
(3) ਦੂਰ ਕਰਨ ਵਾਲਾ 
“ਜੋ ਹਰਿ ਸੇਵਹਿ ਸੰਤ ਭਗਤ ਤਿਨ ਕੇ ਸਭਿ ਪਾਪ ਨਿਵਾਰੀ। ? 
- ਧਨਾ ੪, ੧, ੧:੧ (666) 


ਨਿਵਾਰੀਆ -- ਦੂਰ ਕੀਤਾ 
“ਸਾਖਾ ਤੀਨਿ ਨਿਵਾਰੀਆ ਏਕ ਸਬਦਿ ਲਿਵ ਲਾਇ। ” 
- ਸਿਰੀ ੩, ਅਸ ੨੦, ੩੨ (66) 
ਹੋਰ ਰੂਪ: 
ਨਿਵਾਰੀਐ - 
“ਜਨਮ ਮਰਣੁ ਨਿਵਾਰੀਐ ਦੁਖੁ ਨ ਜਮਪੁਰਿ ਹੋਇ। ” (ਦੂਰ ਕਰੀਏ) 
- ਆਸਾ ੫, ੧੩੬, ੩੦੧ (405) 


(1) ਦੂਰ ਕਰੋ 
“ਮਾਤਾ ਨਰਸਿੰਘ ਕਾ ਰੁਪੁ ਨਿਵਾਰੁ । ? 
੍‌੍ - ਭੈਰ ੩, ਅਸ ੧, ੧੧੨ (1154) 
(2) ਦੂਰ ਕਰਨ ਵਾਲਾ 
“ ਕਲਿਪ ਤਰੁ ਰੋਗ ਬਿਦਾਰੁ ਸੰਸਾਰ ਤਾਪ ਨਿਵਾਰੁ ਆਤਮਾ ਤ੍ਰਿਬਿਧਿ ਤੇਰੈ ਏਕ 
ਲਿਵਤਾਰ। ” 
- ਸਵ ੨, ੩੪ (1391) 


(1) ਦੂਰ ਕੀਤੇ, ਮੇਟ ਦਿਤੇ 
“ਜਨਮ ਮਰਣ ਰੋਗ ਸਭਿ ਨਿਵਾਰੇ। ” 
- ਮਾਝ ੫, ੪੨, ੪:੨ (106) 
“ਕਿਲਵਿਖ ਕਾਟੈ ਕ੍ਰੋਧੁ ਨਿਵਾਰੇ। ” (ਦੂਰ ਕਰੇ) 
- ਮਾਝ ੩, ਅਸ ੧੩, ੪:੧ (117) 
ਹੋਰ ਰੂਪ: 
ਨਿਵਾਰੈ - 
“ਸਾਧ ਸੰਗਤਿ ਜਨਮ ਮਰਣੁ ਨਿਵਾਰੈ ਨਾਨਕ ਜਨ ਕੀ ਧੂਰਾ। ” (ਦੂਰ ਕਰਦੀ ਹੈ) 
- ਗਉ ੫, ੧੬੨", ੪੨ (215) 
“ਪੰਚ ਜਨਾ ਸਿਉ ਸੰਗੁ ਨਿਵਾਰੈ। ” (ਦੂਰ ਕਰੇ, ਭਾਵ ਤੋੜੇ) 
- ਗਉਂ ੫, ਅਸ ੩, ੧੨ (236) 
“ਨਰਕ ਨਿਵਾਰੈ ਦੁਖ ਹਰੈ ਤੂਟਹਿ ਅਨਕਿ ਕਲੇਸ। ” (ਦੂਰ ਕਰੇ, ਬਚਾ ਲਵੇ) 
- ਗਉ ੫. ਥਿਤੀ ੪:੩ (297) 
(2) ਬਚਾਇਆ 





2530 


“ਜਿਉ ਪਕਰਿ ਦੋੋਪਤੀ ਦੁਸਟਾਂ ਆਨੀ ਹਰਿ ਹਰਿ ਲਾਜ ਨਿਵਾਰੇ। ?” 
- ਨਟ ੪, ਅਸ ੫, ੧":੨ (982) 
ਦੂਰ ਕੀਤੀ 
“ਅਮਿਉ ਰਸਨਾ ਬਦਨਿ ਬਰ ਦਾਤਿ ਅਲਖ ਅਪਾਰ ਗੁਰ ਸੂਰ ਸਬਦਿ ਹਉਮੈ 
ਨਿਵਾਰੂਉ। ” 
- ਸਵ ੫, ਕਲ ੯:੧ (1408) 
ਝੁਕਾਏ, ਨਿਵਾਏ 
“ਪੂਰੇ ਤੇ ਪਰਧਾਨ ਨਿਵਾਵਹਿ ਪ੍ਰਭ ਮਥਾ। ” (ਨਿਵਾਉਂਦੇ ਹਨ) 
- ਜੈਤ ੫, ਵਾਰ ੧੪:੨ (709) 
ਹਟਾਇਆ, ਦੂਰ ਕੀਤਾ 
“ਜਿਨੀ ਠਗੀ ਜਗੁ ਠਗਿਆ ਸੇ ਤੁਧ ਮਾਰਿ ਨਿਵਾੜਾ। ” 
- ਮਾਰੂ ੫, ਵਾਰ ੧੦:੨ (1097) 


ਨਿਉਂ' ਕੇ, ਨਮਰ ਹੋ ਕੇ, ਝੁਕ ਕੇ 
“ਮਿਠਾ ਬੋਲਹਿ ਨਿਵਿ ਚਲਹਿ ਸੇਜੈ ਰਵੈ ਭਤਾਰੁ । ”” 


- ਸਿਰੀ ੩, ੪੬, ੨੨ (31) 


ਝੁਕਿਆ 
“ਤਿਸੁ ਕਉ ਜਗਤੁ ਨਿਵਿਆ ਸਭੁ ਪੈਰੀ ਪਇਆ ਜਸੁ ਵਰਤਿਆ ਲੋਈ। ” (ਭਾਵ 
ਬੰਧਨਾ ਕੀਤੀ) 
- ਗਉ ੪, ਵਾਰ ੧੫ਸ, ੪, ੩:੨ (309) 
ਨਿਵੰਦਾ ਹੈ 
“ਤੇਰੈ ਨਾਮਿ ਨਿਵੇ ਰਹੇ ਲਿਵ ਲਾਇ। ”? 
- ਤਿਲੰ ੧, ੨, ੩:੩ (721) 


ਝਕੇ 
“ਸੋ ਸਿਰੁ ਸਾਂਈ ਨ ਨਿਵੈ ਸੋ ਸਿਰੁ ਦੀਜੈ ਡਾਰਿ। ” 
- ਸਿਰੀ ੪, ਵਾਰ ੧੫ਸ, ੨, ੧:੧ (89) 
ਸੰਬੋਧਕ ਸ਼ਬਦ 
“ਆਇ ਲਗੇ ਨੀ ਦਿਹ ਥੋੜੜੇ ਜਿਉ ਪਕਾ ਖੇਤੁ ਲੁਣੀਐ । ”” 
- ਗਉਂ ੪, ਵਾਰ ੩੦:੩ (316) 
(ਅ. ਨੀਯਤ) ਇਰਾਦਾ, ਸੰਕਲਪ, ਮਨ ਦੀ ਸੋਚ, ਮਨਸ਼ਾ 
“ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ। ”? 
- ਮਾਝ ੧, ਵਾਰ ੭ਸ, ੧, ੩:੩ (141) 
(1) ਝੰਡਾ 
“ਸਚੈ ਸਬਦਿ ਨੀਸਾਣਿ ਠਾਕ ਨ ਪਾਈਐ। ”” 
- ਮਾਝ ੧, ਵਾਰ ੧੮੭ (146) 


(2) ਨਿਸਾਨੀਆ 





2531 


“ਸਗਲ ਭਗਤ ਜਾ ਚੈ ਨੀਸਾਣਿ। ? 
- ਮਲਾ ਨਾਮ, ੧, ੫੩੫ (1292) 


(1) ਨਿਸ਼ਾਨ 
“ਸਚੁ ਤੇਰਾ ਦਰਬਾਰੁ ਸਬਦੁ ਨੀਸਾਣਿਆ। ”” 

- ਮਾਝ ੧, ਵਾਰ ੧੩:੩ (144) 
(2) ਪ੍ਰਗਟ ਕੀਤਾ (ਕਰਕੇ) 
“ਵਿਣੁ ਥੰਮਾ ਗਗਨੁ ਰਹਾਇ ਸਬਦੁ ਨੀਸਾਣਿਆ। ? (ਭਾਵ ਹੁਕਮ ਦੁਆਰਾ) 

- ਮਲਾ ੧, ਵਾਰ ੧੩ (1279) 
“ਲਥੇ ਸਭਿ ਵਿਕਾਰ ਸਬਦਿ ਨੀਸਾਣਿਆ। ” (ਸ਼ਬਦ ਰੂਪ ਧੌੱਸਾ ਵਜਣ ਨਾਲ) 

- ਮਲਾ ੧, ਵਾਰ ੨੭:੩ (1291) 


ਨੀਸਾਣੀ ---- ਨਿਸ਼ਾਨ, ਪਰਮਾਣ, ਲਛਣ 
“ਪ੍ਰਭ ਮਿਲਣੈ ਕੀ ਏਹ ਨੀਸਾਣੀ। ? 


- ਮਾਝ ੫. ੪੨, ੩੧ (106) 
“ਇਹ ਨੀਸਾਣੀ ਸਾਧ ਕੀ ਜਿਸੁ ਭੇਟਤ ਤਰੀਐ। ” (ਪਛਾਣ) 
- ਗਉ ੫, ਵਾਰ ੧੧:੧ (320) 


- ਸਿਰੀ ੧, ਅਸ ੨੮, ੭੧ (72) 


- ਜਪੁ ੧, ੩੨ (1) 
“ਅਮੁਲੁ ਧਰਮੁ ਅਮੁਲੁ ਨੀਸਾਣੁ । ” (ਪ੍ਰਵਾਨਗੀ ਦਾ ਨਿਸ਼ਾਨ) 
- ਜਪੁ ੧, ੨੬੧੭ (5) 
“ਜਿਥੈ ਲੇਖਾ ਮੰਗੀਐ ਤਿਥੈ ਹੋਇ ਸਚਾ ਨੀਸਾਣੁ। ? (ਪ੍ਰਵਾਨਗੀ ਦੀ ਸਹੀ) 
- ਸਿਰੀ ੧, ੬, ੧":੨ (16) 
“ਗੁਰ ਕਾ ਸਬਦੁ ਸਚੁ ਨੀਸਾਣੁ । ” (ਪਰਵਾਨਾ) 
- ਆਸਾਂ ੧, ੨੧, ੩੨ (355) 
“ਪਤਿ ਪਰਵਾਨਾ ਸਾਚ ਕਾ ਪਿਆਰੇ ਨਾਮੁ ਸਚਾ ਨੀਸਾਣੁ।' (ਮੋਹਰ, ਸਹੀ) 
- ਸੋਰ ੧, ਅਸ ੩, ੩:੧ (636) 
(2) ਜੋ ਪ੍ਰਗਟ ਹੈ (ਸ਼ਬਦਾਰਥ, ਸੰਥਿਆ, ਪ੍ਰਮਾਣ ਪੱਤਰ, ਰਾਹਦਾਰੀ (ਦਰਪਣ); 
ਝੰਡਾ (ਨਿਰਕੈ) 
“ਮੇਰੇ ਮਨ ਜਪਿ ਰਾਮ ਨਾਮੁ ਨੀਸਾਣੁ । ? 
- ਸੋਰ ੪, ੫, ੧":੧ (606) 
(3) ਨਿਸ਼ਾਨਾ, ਆਦਰਸ਼ 
“ਗੁਰ ਪਰਸਾਦੀ ਸੇਵੀਐ ਸਚੁ ਸਬਦਿ ਨੀਸਾਣੁ । ? 
- ਸੂਹੀ ੩, ਵਾਰ ੧੧:੩ (789) 
(4) ਝੰਡਾ 





ਵੀ 


“ਨਦਰਿ ਤਿਨਾ ਕਉ ਨਾਨਕਾ ਨਾਮੁ ਜਿਨਾ ਨੀਸਾਣੁ। ” 

- ਸਾਰ ੪, ਵਾਰ ਪਸ, ੨, ੨੪ (1239) 
(5) ਥੌੱਸਾ 
“ਪੰਚ ਸਬਦ ਧੁਨਿਕਾਰ ਧੁਨਿ ਤਰ ਬਾਜੈ ਸਬਦੁ ਨੀਸਾਣੁ । ? 

- ਮਲਾ ੧, ਵਾਰ ੨੭ਸ, ੧, ੧੦੨ (1291) 


ਨਿਸ਼ਾਨੇ ਗਏ, ਜਿਨ੍ਹਾਂ ਉਤੇ ਨੀਸਾਣੁ ਲਗ ਗਿਆ 
“ਤਿਨ ਕੈ ਸੰਗਿ ਮਲੁ ਉਤਰੈ ਮੇਰੀ ਜਿੰਦੁੜੀਏ ਰੰਗਿ ਰਾਤੇ ਨਦਰਿ ਨੀਸਾਣੇ ਰਾਮ। ” 
- ਬਿਹਾ ੪, ਛੰਤ ੬, ੨:੩ (541) 


(1) ਭਾਵ ਪ੍ਰਗਟ ਹੁੰਦਾ ਹੈ, ਨੀਸਾਣ ਪੈਂਦਾ ਹੈ 
“ਗੁਰ ਕੈ ਸਬਦਿ ਨਾਮਿ ਨੀਸਾਣੈ । ? 
- ਮਾਝ ੧, ਅਸ ੧, ੩:੨ (109) 
(2) ਪਰਵਾਣਾ 
“ਸਚੁ ਨੀਸਾਣੈ ਠਾਕ ਨ ਪਾਇ। ”? 
- ਆਸਾ ੧, ੨੧, ੩:੪ (355) 
“ਅਗੈ ਪੁਛ ਨ ਹੋਵਈ ਜੇ ਸਣੁ ਨੀਸਾਣੈ ਜਾਇ। ” (ਪਰਵਾਣੇ) 
- ਸੂਹੀ ੧, ੭, ੨੪੨ (730) 
“ਗੁਰ ਕੈ ਸਬਦਿ ਹਰਿ ਦਰਿ ਨੀਸਾਣੈ। ” (ਪਰਵਾਨਾ ਵਡਿਆਈ ਦਾ) 
- ਬਿਲਾ ੩, ਵਾ ੨, ੩:੪ (842) 
(3) ਝੰਡੇ ਨਾਲ 
“ਗੁਰ ਕੈ ਸਬਦਿ ਹਰਿ ਦਰਿ ਨੀਸਾਣੈ। ” (ਝੰਡੇ ਸਮੇਤ ਪੁਜਦੇ ਹਨ, ਪਤਿ ਨਾਲ 
ਪੁਜਦੇ ਹਨ) 
- ਬਸੰ ੩, ੯, ੩:੨ (1175) 


“ਰੰਗਿ ਰਤੇ ਤੇਰੈ ਤੁਧੁ ਭਾਵਹਿ ਸਚੁ ਨਾਮੁ ਨੀਸਾਣੋ ਜੀਉ। ” 
- ਮਾਝ ੫. ੪੪, ੩:੩ (107) 
(2) ਨਿਸ਼ਾਨ 
“ਗੁਣ ਗੁਣਹਿ ਸਮਾਣੇ ਮਸਤਕਿ ਨਾਮ ਨੀਸਾਣੋ । ” 
- ਤੁਖਾ ੧, ਛੰਤ ੫, ੩:੧ (1112) 


ਨਿਸ਼ਾਨ ਪੈਂਦਾ ਹੈ (ਪ੍ਰਵਾਨਗੀ ਦਾ) 
“ਜਪਿ ਮੁਕੰਦ ਮਸਤਕਿ ਨੀਸਾਨੰ। ” 


- ਗੋਂਡ ਰਵਿ, ੧, ੨੨ (875) 
---- ਨਿਸਾਨ 
“ਲਿਖਤੁ ਮਿਟੈ ਨਹੀ ਸਬਦੁ ਨੀਸਾਨਾ। ”” 
- ਗਉਂ ੧, ਅਸ ੧, ੭:੩ (221) 
੮੮੮੮ (1) ਲੱਛਣ, ਪਛਾਣ 
“ਸੁਨਿ ਸਖੀਏ ਪ੍ਰਭ ਮਿਲਣ ਨੀਸਾਨੀ। ” 
- ਸੂਹੀ ੫, ੩, ੧":੧ (737) 





2533 


(2) ਦ੍ਰਿਸ਼ਟਾਂਤ, ਉਦਾਹਰਣ 
“ਇਹ ਨੀਸਾਨੀ ਸੁਨਹੁ ਤੁਮ ਭਾਈ ਜਿਉ ਕਾਲਰ ਭੀਤਿ ਗਿਰੀਐ। ”? 
- ਬਿਲਾ ੫, ੯੫, ੧":੨ (823) 


- ਮਾਝ ੧, ਵਾਰ ੨੬੬ (150) 


- ਆਸ ੫, ੫੯, ੩:੨ (386) 
“ਜਨਮ ਸਰਣ ਕੀ ਕਟੀਐ ਫਾਸੀ ਸਾਚੀ ਦਰਗਹ ਕਾ ਨੀਸਾਨੁ । ? 
- ਬਿਲਾ ੫, ੯੯, ੧:੨ (824) 
(3) ਪ੍ਰਗਟ ਹੁੰਦਾ ਹੈ 
“ਗੁਰਮੁਖਿ ਸੁਰਤਿ ਸਬਦੁ ਨੀਸਾਨੁ । ” 
- ਆਸਾ ੧, ਅਸ ੬, ੧:੩ (414) 
(4) ਲਿਖਤ ਰੂਪ 
“ਆਪੇ ਸਬਦੁ ਆਪੇ ਨੀਸਾਨੁ । ” 
- ਬਿਲਾ ੧, ੩, ੧:੧ (795) 
(5) ਢੋਲ, ਨਗਾਰਾ 
“ਗੁਰਮੁਖਿ ਮਨੂਆ ਇਕਤੁ ਘਰਿ ਆਵੈ ਮਿਲਉ ਗੁਪਾਲ ਨੀਸਾਨੁ ਬਜਈਆ। ” 
- ਬਿਲਾ ੪, ਅਸ ੧, ੫:੨ (833) 
“ਮਿਲਉ ਗੁਪਾਲ ਨੀਸਾਨੁ ਬਜਾਈ। ? (ਢੋਲ ਵਜਾ ਕੇ ਭਾਵ ਗਜ ਵਜ ਕੇ, ਪ੍ਰਗਟ 
ਹੋਏ) 
- ਭੈਰ ਨਾਮ, ੪, ੩੨ (1164) 
“ਗੁਰ ਰਾਮ ਦਾਸ ਕਲ੍ਚਰੈ ਤੈ ਸਬਦ ਨੀਸਾਨੁ ਬਜਾਇਅਉ। ” 
- ਸਵ ੪, ਕਲ ੯:੬ (1398) 


(1) ਲਕਸ਼ (ਜਿਸ ਨੂੰ ਵੇਖ ਕੇ ਹਲਾ ਕੀਤਾ ਜਾਵੇ) ਉਤੇ 
“ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਓ। ” 
- ਮਾਰੂ ਕਬ, ੧੦, ੧:੧ (1105) 


(2) ਨਿਸ਼ਾਨ, ਛਾਪ, ਮੋਹਨ 
“ਗੁਰੁ ਅਕੰਸੁ ਸਚੁ ਸਬਦੁ ਨੀਸਾਨੈ ”” 
- ਗਉ ੧, ਅਸ ੨, ੧:੨ (221) 


“ਯਾਰ ਵੇ ਪਿਰੁ ਆਪਣ ਭਾਣਾ ਕਿਛੁ ਨੀਸੀ ਛੰਦਾ। ” 
- ਜੈਤ ੫, ਛੰਤ ੧, ੩:੧ (703) 


“ਸਬਰ ਮੰਝ ਕਮਾਣ ਏ ਸਬਰੁ ਕਾ ਨੀਹਣੋ । ” 
- ਸਲੋ ਫਰ, ੧੧੫:੧ (1384) 





2534 


(1) ਪਿਆਰ/ਸਨੇਹ ਮੁਹੱਬਤ ਨਾਲ 
““ਨੀਹਿ ਜਿ ਵਿਧਾ ਮੰਨੁ ਪਛਾਣੂ ਵਿਰਲੋ ਥਿਉ। ” 

- ਸਿਰੀ ੪, ਵਾਰ ੧੪ਸ, ੫, ੨੧੧ (321) 
(2) ਬੁਨਿਆਦ 
“ਮਰਗ ਸਵਾਈ ਨੀਹਿ ਜਾਂ ਭਰਿਆ ਤਾਂ ਲਦਿਆ। ”? 

- ਸਲੋ ਫਰ, ੮:੨ (1378) 

ਪਿਆਰ, ਨੇਹੁ 
““ਨੀਹੁ ਮਹਿੰਜਾ ਤਊ ਨਾਲਿ ਬਿਆ ਨੇਹ ਕੂੜਾਵੇ ਡੇਖੁ। ” 

- ਮਾਰੂ ੫. ਵਾਰ ੧ਸ, ੫, ੨:੧ (1094) 


“ ਠਗਾ ਨੀਹੁਮ ਤ੍ਰੋੜਿ ਜਾਣੁ ਗੰਧੂਬਾ ਨਗਰੀ । ?” 
- ਮਾਰੂ ੫, ਵਾਰ ੧੩ਸ, ੫. ੩:੧ (1098) 


ਨਿਕਲ 
“ਹਉ ਬਲਿਹਾਰੀ ਤਿਨ ਕਉ ਪੈਸਿ ਜੁ ਨੀਕਸਿ ਜਾਹਿ। ? 
- ਸਲੋ ਕਬ, ੨੬੧੧ (1365) 
ਹੋਰ ਰੂਪ: 
ਨੀਕਸੈ - 
“'ਦਫਤਰਿ ਲੇਖਾ ਨੀਕਸੈ ਮਾਰ ਮੁਹੈ ਮੁਹਿ ਖਾਇ। ” (ਨਿਕਲਦਾ ਹੈ) 
- ਸਲੋ ਕਬ, ੨੦੦੪੨ (1375) 


“ਕਿਲਵਿਖ ਦੋਖ ਗਏ ਸਭ ਨੀਕਰਿ ਜਿਉ ਪਾਨੀ ਮੈਲੁ ਹਰੇ । ” 
= ਨਟ ੪, ੧, ੧੨ (975) 


“ਦੁਰਮਤਿ ਮੈਲੁ ਗਈ ਸਭ ਨੀਕਲਿ ਸਤਸੰਗਤਿ ਮਿਲਿ ਬੁਧਿ ਪਾਇ। ”? 
- ਰਾਮ ੪, ੨, ੧:੨ (881) 


(1) ਚੰਗੀ/ਪੂਰੀ (ਤਰ੍ਹਾਂ) 
“ਸਸਾ ਸੋ ਨੀਕਾ ਕਰਿ ਸੋਧਹੁ । ” 


- ਗਉ ਕਬ, ੩੯੧ (342) 
(2) ਚੰਗਾ, ਭਲਾ, ਉਤਮ, ਸੋਹਣਾ 
“ਮੇਰਾ ਠਾਕੁਰੋ ਠਾਕੁਰੁ ਨੀਕਾ ਅਗਮ ਅਥਾਹਾ ਰਾਮ। ”? 
- ਆਸਾ ੪, ਛੰਤ ੮, ੩:੧ (442) 
“ਸੰਤਹੁ ਰਾਮ ਦਾਸ ਸਰੋਵਰੁ ਨੀਕਾ। ” (ਸੋਹਣਾ) 
- ਸੋਰ ੫, ੫੭, ੧":੧ (623) 
“ਜੇ ਵਡਭਾਗੁ ਹੋਇ ਅਤਿ ਨੀਕਾ ਤਾਂ ਗੁਰ ਮਤਿ ਨਾਮੁ ਦ੍ਰਿੜੀਜੈ। ” (ਉਤਮ) 
- ਕਲਿ ੪, ਅਸ ੬, ੬:੧ (1326) 
“ਪਨੀਆ ਛਾਦਨੁ ਨੀਕਾ। ” (ਸੋਹਣਾ) 





2535 


- ਧਨਾ ਧੰਨਾ, ੧, ੧੩ (695) 


ਹੋਰ ਰੂਪ: 


ਨੀਕੀ - 
“ਜਿਹ ਪ੍ਰਸਾਦਿ ਤੇਰੀ ਨੀਕੀ ਜਾਤਿ। ” (ਚੰਗੀ, ਉਤਮ) 
- ਗਉ ੫. ਸੁਖ ੬, ੫:੭ (270) 
ਨੀਕੇ - 
“ਕਥਨ ਸੁਨਾਵਨ ਗੀਤ ਨੀਕੇ ਗਾਵਨ ਮਨ ਮਹਿ ਧਰਤੇ ਗਾਰ। (ਉਤਮ) 
- ਦੇਵ ੫, ੩੧, ੧:੧(534) 
“ਨੀਕੇ ਗੁਣ ਗਾਉ ਮਿਟਹੀ ਰੋਗ। (ਨਿਰਮਲ, ਉਤਮ) 
- ਟੋਡੀ ੫, ੮, ੧":੧ (713) 
“ਹਰਿ ਕੇ ਲੋਗ ਰਾਮ ਜਨ ਨੀਕੇ ਭਾਗਹੀਣ ਨ ਸੁਖਾਇ। ? (ਭਲੇ) 
- ਰਾਮ ੪, ੨, ੩੧ (881) 
“ਨੀਕੇ ਸਾਚੇ ਕੇ ਵਾਪਾਰੀ। ? (ਚੰਗੇ ਹਨ) 
- ਮਾਰੂ ੧, ਸੋਲਾ ੧੨, ੯:੧ (1032) 
ਨੀਕੋ - 
“ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ। ” 
- ਸੋਰ ੫, ੧੭, ੧":੨ (613) 
(3) ਛੋਟਾ, ਨਿੱਕਾ 
“ਨਾਨਕ ਮੁਕਤਿ ਦੁਆਰਾ ਅਤਿ ਨੀਕਾ ਨਾਨਾ ਹੋਇ ਸੁ ਜਾਇ। ? 
- ਗੂਜ ੩, ਵਾਰ ੪ਸ, ੩, ੨:੧ (509) 


- ਗਉ ੫. ਸੁਖ ੧੭, ੫:੧ (285) 
(4) ਚੰਗਾ, ਭਾਵ ਪਿਆਰਾ 
“ਮਾਈ ਬਾਪ ਕੋ ਬੇਟਾ ਨੀਕਾ ਸਸੁਰੈ ਚਤੁਰੁ ਜਵਾਈ। ”? 
- ਸੋਰ ੧, ੩, ੧:੧ (596) 


“ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਉ।” 

- ਤਿਲੰ ਨਾਮ, ੩, ੧":੩ (727) 
(5) ਸਾਫ, ਸੁਥਰਾ 
“ਪਵਨ ਸੂਤੁ ਸਭੁ ਨੀਕਾ ਕਰਿਆ ਸਤਿਗੁਰਿ ਸਬਦੁ ਵੀਚਾਰੇ । ” 

- ਨਟ ੪, ਅਸ ੫. ੭੧ (983) 


ਜਿਸ ਦਾ ਰਹਿਣ ਦਾ ਕੋਈ ਟਿਕਾਣਾ ਨਹੀ 


“ਬਾਝੁ ਬੂਨੀਆ ਛਪਰਾ ਥਾਮ੍ਿਆ ਨੀਘਰਿਆ ਘਰੁ ਪਾਇਆ ਰੇ। ” 
- ਆਸਾ ੫. ੪੪, ੨੧ (381) 





2536 


ਨੀਘਰੀਆ --- ਬੇਘਰਾ ਕੀਤਾ 
“ਮਾਇਆ ਮੋਹਣੀ ਨੀਘਰੀਆ ਜੀਉ ਕੂੜਿ ਮੁਠੀ ਕੂੜਿਆਰੇ। ” 
- ਗਉ ੧. ਛੰਤ ੨, ੩:੧ (243) 


- ਆਸਾਂ ੫, ਸੋਪੁ ੪, ੨:੩ (12) 
“ਊਤਮ ਸੇ ਦਰਿ ਊਤਮ ਕਹੀਅਹਿ ਨੀਚ ਕਰਮ ਬਹਿ ਰੋਇ। ” (ਮਾੜੇ ਕੰਮਾਂ ਵਾਲਾ) 
- ਸਿਰੀ ੧, ੪, ੧":੨ (15) 


“ਉਚੰ ਤ ਨੀਚੰ ਨਾਨਾ ਸੁ ਮੂਚੰ। ” 
- ਸਸ ੫. ੧੧੨ (1355) 
(2) ਨਿਮਾਨਾ, ਨਿਤਾਣਾ, ਨਾਚੀਜ਼, ਵਿਚਾਰੇ 
“ਖਿਨ ਮਹਿ ਥਾਪਿ ਨਿਵਜੇ ਠਾਕੁਰ ਨੀਚ ਕੀਟ ਤੇ ਕਰਹਿ ਰਾਜੰਗਾ। ? 
- ਬਿਲਾ ੫, ੧੦੧, ੧:੧ (824) 
“ਹਮ ਨਾਨੇ ਨੀਚ ਤੁਮੇ ਬਡ ਸਾਹਿਬ ਕੁਦਰਤਿ ਕਉਣ ਬੀਚਾਰਾ । ”” (ਨਿਮਾਣੇ ਜਿਹੇ) 
- ਸਾਰ ੫. ਅਸ ੧, ੮:੧ (1235) 


“ਰਾਜਾ ਰੰਕੁ ਕਰੈ ਖਿਨ ਭੀਤਰਿ ਨੀਚਹ ਜੋਤਿ ਧਰੀ। ” 
- ਗੂਜ ੫, ੧੮, ੧੨ (499) 

“ਨੀਚਹ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੈ । ” 
- ਮਾਰੂ ਰਵਿ, ੧, ੧:੨ (1106) 


“ਨੀਚਹੁ ਨੀਚੁ ਨੀਚੁ ਅਤਿ ਨਾਨ੍ਹਾ ਹੋਇ ਗਰੀਬੁ ਬੁਲਾਵਉ। ” (ਨੀਵਿਆਂ ਤੋਂ) 
- ਦੇਵ ੫, ੫, ੧":੨ (529) 


“ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ । ” 
- ਸਿਰੀ ੧, ੩, ੪:੧ (15) 
(2) ਨੀਵਾਂ 
“ਆਪਸ ਕਉ ਜੋ ਜਾਣੈ ਨੀਚਾ। ? 
- ਗਉ ੫. ਸੁਖ ੩, ੬:੩ (266) 





ਵੀ 


“ਸੰਤ ਕੈ ਦੁਖਨਿ ਨੀਚੁ ਨੀਚਾਇ। ” 
- ਗਉ ੫. ਸੁਖ ੧੩, ੨:੮ (279) 


“ਹਰਿ ਕੀ ਵਡਿਆਈ ਹਉ ਆਖਿ ਨ ਸਾਕਾ ਹਉ ਮੂਰਖੁ ਮੁਗਧੁ ਨੀਚਾਣੁ । ” 
- ਸੂਹੀ ੪, ੧੫, ੪:੧ (736) 


ਨੀਵਿਆਂ 
“ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ । ” 


- ਸਿਰੀ ੧, ੩, ੪:੧ (15) 
ਨੀਵਾਂ 
“ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ। ” 
- ਜਪੁ ੧, ੨੩ (1) 
“ਜੇ ਲੋੜਹਿ ਚੰਗਾ ਆਪਣਾ ਕਰਿ ਪੁੰਨਹੁ ਨੀਚੁ ਸਦਾਈਐ। ” (ਭਾਵ ਨਮਰ ਰਹੀਐ) 
- ਆਸਾ ੧, ਵਾਰ ੫:੩ (465) 


“ਸਗਲ ਸਮਗ੍ਰੀ ਮੋਹਿ ਵਿਆਪੀ ਕਬ ਉਚੇ ਕਬ ਨੀਚੇ । ? 
੍‌੍ - ਸੋਚ ੫, ੯, ੧੧ (611) 
(2) ਝੁਕਾ ਲਏ, ਨੀਵੇ' 
“ਨੀਚੇ ਲੋਇਨ ਕਰਿ ਰਹਉ ਲੇ ਸਾਜਨ ਘਟ ਮਾਹਿ। ” 
- ਸਲੋ ਕਬ, ੨੩੪੧੧ (1377) 


- ਰਾਮ ੧, ਓਅੰ ੮:੫ (930) 


“ਅਜਰੁ ਜੰਰੈ ਨੀਝਰੁ ਝਰੈ ਅਮਰ ਅਨੰਦ ਸਰੂਪ। ” 
- ਪ੍ਰਭਾ ੧, ੧੩, ੫੯੧ (1331) 


- ਗਉਂ ਕਬ, ਬਾਅ ੧੮:੨ (341) 


“ਮਾਰਹਿ ਲੂਟਹਿ ਨੀਤ ਨੀਤ ਕਿਸੁ ਆਗੈ ਕਰੀ ਪੁਕਾਰ ਜਨਾ। ” 
- ਗਉ ੧, ੧੪, ੧:੨ (155) 
“ਨੀਤ ਨੀਤ ਘਰ ਬਾਂਧੀਅਹਿ ਜੇ ਰਹਣਾ ਹੋਈ। ”” (ਹਮੇਸ਼ਾਂ ਰਹਿਣ ਵਾਲੇ) 
- ਆਸਾ ੧, ਅਸ ੧੩, ੨:੧ (418) 
“ਮਨ ਮੂਰਖ ਅਜਹੂ ਨਹ ਸਮਝਤ ਸਿਖ ਦੈ ਹਾਰਿਓ ਨੀਤ। ” (ਰੋਜ਼) 
- ਦੇਵ ੯, ੩, ੨੧ (536) 





2538 


- ਗਉ ੧, ਅਸ ੨, ੮:੩ (222) 
“ਜਾ ਕੈ ਹਰਿ ਹਰਿ ਕੀਰਤਨੁ ਨੀਤਾ। ”” 


- ਆਸਾ ੫, ੫੮, ੧":੨ (385) 


“ਸਬਦਿ ਰਪੈ ਘਰੁ ਪਾਈਐ ਨਿਰਬਾਣੀ ਪਦੁ ਨੀਤਿ। ” 
- ਸਿਰੀ ੧, ਅਸ ੮, ੪:੩ (58) 
(1) ਨੀਂਦ, ਨਿੰਦ੍ਹਾ 
“ਬਿਨੁ ਗੁਰ ਨੀਦ ਨ ਆਵਈ ਦੁਖੀ ਰੈਣਿ ਵਿਹਾਇ। ”” 
- ਸਿਰੀ ੩, ੪੭, ੨੧੨ (31) 
“ਹਾਟੀ ਬਾਟੀ ਨੀਦ ਨ ਆਵੈ ਪਰ ਘਰਿ ਚਿਤੁ ਨ ਡੋਲਾਈ। ” (ਅਵਿਦਿਆ ਦੀ 
ਨੀਦ) 
- ਰਾਮ ੧, ਸਿਗੋ ੮:੧ (939) 
“ਗੁਰਮੁਖਿ ਜਾਗੈ ਨੀਦ ਨ ਸੋਵੈ। ” (ਅਗਿਆਨਤਾ ਦੀ ਨੀਦ) 
- ਰਾਮ ੧, ਸਿਗੋ ੫੪:੨ (944) 
(2) ਗਫਲਤ 
“ਜੇ ਘਰੁ ਬੂਝੈ ਆਪਣਾ ਤਾ ਨੀਦ ਨ ਹੋਈ। ” 
- ਆਸਾ ੧, ਅਸ ੧੩, ੫:੨ (418) 


“ਨੀਂਦ ਵਿਆਪਿਆ ਕਾਮਿ ਸੰਤਾਪਿਆ ਮੁਖਹੁ ਹਰਿ ਹਰਿ ਕਹਾਵੈ । ” 
- ਰਾਮ ੫, ਵਾਰ ੭ਸ, ੫, ੧:੪ (960) 


ਨਾਦ - 
“ਨਿਸਿ ਬਾਸੁਰ ਪ੍ਰਿਅ ਪ੍ਰਿਅ ਮੁਖਿ ਟੇਰਉ ਨੱਦੀਦ ਪਲਕ ਨਹੀ ਜਾਗਿਓ। ” 
- ਸਸ ੫. ੫, ੧੧ (1203) 
ਨੀਂਦ, ਨਿਦ੍ਰਾ 
“ਫਰੀਦਾ ਕੋਠੇ ਧੁਕਣੁ ਕੇਤੜਾ ਪਿਰ ਨੀਦੜੀ ਨਿਵਾਰਿ। ? 
- ਸਲੋ ਫਰ, ੫੬:੧ (1380) 
-<> ਲੀੱਦੇ 
“ਆਘਟੁ ਦੁਖ ਨੀਦੜੀਏ ਪਰਸਉ ਸਦਾ ਪਗਾ। ” 
- ਬਿਹਾ ੫, ਛੰਤ ੪, ੧੨ (544) 
ਨੱਤੋਦਰਾਵਲੇ --- ਨੀਦ ਡਰੇ ਭਾਵ ਅਗਿਆਨਤਾ ਭਰੇ 
“ਜਿੰਨ੍ਹਾ ਨੈਣ ਨਾਂ-ੋਦ੍ਰਾਵਲੇ ਤਿੰਨਾ ਮਿਲਣੁ ਕੁਆਉ। ”” 
- ਸਲੋ ਫਰ, ੮੦: ੨ (1382) 





ਵੀ 


“ਨੀਧਨ ਕੌ ਧਨੁ ਨਾਮੁ ਪਿਆਰੁ । ”” 

- ਪ੍ਰਭਾ ੧, ੧੨, ੪:੩ (1331) 

ਨੀਧਰਿਆ --- ਨਿਰ-ਆਧਾਰ, ਬੇ-ਆਸਰਾ, ਨਿਓਟ 

“ਨੀਧਰਿਆ ਧਰ ਤੇਰੀਆ ਇਕ ਨਾਮ ਅਧਾਰਾ। ” 

- ਬਿਲਾ ੫, ੩੫, ੨੨ (809) 
ਭੰਡਾਰ, ਖਜ਼ਾਨੇ 
“ਜਨਮ ਜਨਮ ਕੀ ਹਉਮੈ ਮਨੁ ਨਿਕਸੀ ਹਰਿ ਅੰਮ੍ਰਿਤਿ ਹਰਿ ਜਲਿ ਨੀਧੇ। ?” 

- ਬਸੰ ੪, ੫, ੩:੨ (1179) 


“ਨੰ=ੀਬੁ ਭਇਓ ਆਂਬੁ ਆਂਬੁ ਭਇਓ ਨੰ-ੀਬਾ ਕੇਲਾ ਪਾਕਾ ਝਾਰਿ। ? 

- ਰਾਮ ਕਬ, ੧੨, ੧:੧ (972) 
(ਫਾ. ਨੀਮ) ਨਿੰਮ 
“ਪਲਕ ਦ੍ਰਿਸਟਿ ਦੇਖਿ ਭੂਲੋ ਆਕ ਨੀਮ ਕੋ ਤੂੰਮਰੁ । ” 

- ਆਸਾ ੫, ੧੨੭, ੨੧ (403) 
ਹੋਰ ਰੂਪ: 
ਨੀਮੁ - 
“ਅੰਮ੍ਰਿਤੁ ਲੈ ਲੈ ਨੀਮੁ ਸਿੰਚਾਈ। (ਨਿੰਮ ਦਾ ਦਰਖਤ) 


- ਆਸਾ ਕਬ, ੨੦, ੫੯੧ (481) 


“ਦਰੁ ਬੀਭਾ ਮੈ ਨੀਮਿ੍‌ ਕੋ ਕੈ ਕਰੀ ਸਲਾਮੁ । ” 
- ਆਸਾ ੧, ੧੪, ੧੧ (418) 


“ਚਾਰੇ ਕੁੰਡਾ ਢੂਢੀਆ ਕੋ ਨੀਮ ਮੈਡਾ। ” 


- ਆਸ ੧, ੧੪, ੧੧ (418) 


“ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਮਛੁਲੀ ਨੀਰ। ? 
- ਸਿਰੀ ੧, ਅਸ ੧੧, ੨੨੧ (60) 
“ਕਾਹੂ ਤੀਰ ਕਾਹੂ ਨੀਰ ਕਾਹੂ ਬੇਦ ਬੀਚਾਰ। ” (ਭਾਵ ਤੀਰਥ ਇਸ਼ਨਾਨੀ) 
- ਗਉ ੫, ੧੫੫”, ੩:੧ (213) 
(2) ਨਿਕਟ, ਨੇੜੇ 
“ਭੁਖ ਤਿਖ ਤਿਸੁ ਨ ਵਿਆਪਈ ਜਮੁ ਨਹੀਂ ਆਵੈ ਨੀਰ। ? 
- ਮਾਰੂ ੫. ਵਾਰ ੨੩ਸ, ੫, ੩:੨ (1102) 


“ਜੀਅ ਪ੍ਰਾਨ ਮਨੁ ਤਨੁ ਸਭੁ ਅਰਪਉ ਨੀਰਉ ਪੇਖਿ ਪਰ੍ਭ ਕਉ ਨੀਰਉ। ” 
- ਜੈਤ ੫, ੩, ੧:੧ (700) 





2540 


- ਗਉ ਕਬ, ਥਿਤੀ ੧੨:੪ (344) 
“ਬਿਨੁ ਨਾਂਵੈ ਡੁਬਿ ਮੁਏ ਬਿਨੁ ਨੀਰਾ। ? 


- ਮਾਰੂ ੩, ਸੋਲਾ ੮, ੧੩:੨ (1052) 


“ਰਵਿ ਸਸਿ ਪਵਣੁ ਪਾਵਕੁ ਨੀਰਾਰੇ । ” 
- ਗਉਂ ੫, ਅਸ ੪, ੩:੨ (237) 


“ਜਲ ਥਲ ਨੀਰਿ ਭਰੇ ਸਰ ਸੁਭਰ ਬਿਰਥਾ ਕੋਇ ਨ ਜਾਏ ਜੀਉ। ” (ਪਾਣੀ ਨਾਲ) 
- ਮਾਝ ੫, ੩੦, ੨:੩ (103) 
“ਨਾਨਕ ਭਾਵੈ ਪਾਰਬ੍ਰਹਮ ਪਾਹਨ ਨੀਰਿ ਤਰੇ। (ਪਾਣੀ ਤੇ) 
- ਗਉ ੫. ਬਾਅ ੫੨:੮ (261) 
“ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਡੁਬਹਿ ਤੇਹਿ। ” (ਪਾਣੀ ਵਿਚ/ਨਾਲ) 
- ਸੋਰ ੧, ਅਸ ੪, ੬:੨ (637) 


“ਜੇ ਸਉ ਅੰਮ੍ਰਿਤੁ ਨੀਰੀਐ ਭੀ ਬਿਖੁ ਫਲੁ ਲਾਗੈ ਧਾਇ। ”” 
- ਸਿਰੀ ੩, ਅਸ ੧੯, ੪:੨ (65) 


“ਨਾਉ ਨੀਰੁ ਚੰਗਿਆਈਆ ਸਤੁ ਪਰਮਲੁ ਤਨਿ ਵਾਸੁ । ” 
- ਸਿਰੀ ੧, ੫, ੩:੧ (16) 
“ਹਉ ਰਹਿ ਨ ਸਕਾ ਬਿਨੁ ਦੇਖੇ ਪ੍ਰੀਤਮਾ ਮੈ ਨੀਰੁ ਵਹੇ ਵਹਿ ਚਲੈ ਜੀਉ। ” (ਭਾਵ 
ਹੰਝੂ) 
੍‌੍ - ਮਾਝ ੧, ੧, ੩:੩ (94) 


“ਮੇਰੈ ਅੰਤਰਿ ਭੁਖ ਨ ਉਤਰੈ ਅੰਮਾਲੀ ਜੇ ਸਉ ਭੋਜਨ ਮੈ ਨੀਰੇ । ? 
- ਵਡ ੫, ੯, ੧੩ (564) 


“ਜਿਉ ਮਛੁਲੀ ਬਿਨੁ ਨੀਰੈ ਬਿਨਸੈ ਤਿਉ ਨਾਮੈ ਬਿਨੁ ਮਰਿ ਜਾਈ। ” 
- ਸੋਰ ੪, ੮, ੧:੨ (607) 
(2) ਪਰੋਸਦੀ ਹੈ 
“ਸਾਰਿ ਸਮਾਲਿ ਮਾਤਾ ਮੁਖਿ ਨੀਰੈ ਤਬ ਓਹੁ ਤ੍ਰਿਪਤਿ ਅਘਾਈ। ” 
- ਮਲਾ ੫, ੨, ੧੧੨ (1266) 





2541 


-ਗਉ ੧, ਅਸ ੨, ੩:੨ (221) 
(2) ਨੀਲੇ ਰੰਗ ਦਾ 
“ਨੀਲ ਬਸਤ੍ਰ ਲੇ ਕਪੜੇ ਪਹਿਰੇ ਤੁਰਕ ਪਠਾਣੀ ਅਮਲੂ ਕੀਆ। ” 
- ਆਸਾ ੧, ਵਾਰ ੧੩ਸ, ੧, ੨:੮ (470) 


“ਮਲੁ ਜੂਈ ਭਰਿਆ ਨੀਲਾ ਕਲਾ ਖਿਧੋਲੜਾ ਤਿਨਿ ਵੇਮੁਖਿ ਵੇਮੁਖੈ ਨੋ ਪਾਇਆ। ” 


- ਗਉਂ ੪, ਵਾਰ ੧੨ਸ, ੪, ੧:੧ (306) 


“ਨੀਲੀ ਸਿਆਹੀ ਕਦਾ ਕਰਣੀ ਪਹਿਰਣੁ ਪੈਰ ਧਿਆਨੁ । ”” 
- ਸਿਰੀ ੧, ੭, ੨੧੨ (16) 


- ਮਲਾ ੧, ਵਾਰ ੯:੫ (1282) 


“ਦੇ ਦੇ ਨੀਵ ਦਿਵਾਲ ਉਸਾਰੀ ਭਸਮੰਦਰ ਕੀ ਢੇਰੀ। ? 
- ਗਉਂ ੧, ੧੩, ੫:੧ (155) 


“ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵਦੈ । ” 
- ਰਾਮ ਬਸ, ਵਾਰ ੧:੩ (966) 


“ਰਾਖਹੁ ਕੰਧ ਉਸਾਰਹੁ ਨੀਵਾਂ। ”” 


- ਸੋਰ ਰਵਿ, ੬, ੨:੧ (659) 


“ਖਮਾਪਨੜੇ ਗਿਰੀਵਾਨ ਮਹਿ ਸਿਰੁ ਨਾਂ-ੀਵਾਂ ਕਰਿ ਦੇਖੁ।” 
- ਸਲੋ ਫਰ, ੬:੨ (1378) 


(1) ਨਿਮੂਤਾ ਵਿਚ, ਨੀਵੇ` ਹੋਣ ਵਿਚ 
““ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ । ” 
- ਆਸਾ ੧, ਵਾਰ ੧੪ਸ, ੧, ੧:੪ (470) 
(2) ਨੀਵੇ', ਛੋਟੇ, ਨਿਮਾਣੇ , ਨਿਗੂਨੇ 
“ਹਮ ਨੀਵੀ ਪ੍ਰਭੁ ਅਤਿ ਊਚਾ ਕਿਉ ਕਰਿ ਮਿਲਿਆ ਜਾਏ ਰਾਮ। ” 
- ਸੂਹੀ ੩, ਛੰਤ ੭, ੨:੧ (772) 


(1) (ਅ. ਨੂਰ) ਚਮਕ, ਉਜਾਲਾ ਭਾਵ ਆਤਮ ਜੋਤ 
“ਖਾਕ ਨੂਰ ਕਰਦ ਆਲਮ ਦੁਨੀਆਇ। ” 
- ਤਿਲੰ ੫, ੧, ੧:੧ (723) 





2542 


“ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ। ” 
- ਪ੍ਰਭਾ ਕਬ, ੩, ੧੧ (1349) 
(2) ਪਾਕ ਦਾਮਨ ਇਸਤ੍ਰੀਆਂ (ਮਹਾਨਕੋਸ਼), “ਨਿਰਣੇ” ਤੇ “ਦਰਪਣ” ਇਕੇ ਵੀ 
ਅਰਥ “ਰੱਬੀ ਪ੍ਰਕਾਸ਼” ਹੀ ਕਰਦਾ ਹੈ) 
“ਹੂਰ ਨੂਰ ਮੁਸਕੁ ਖੁਦਾਇਆ ਬੰਦਗੀ ਅਲਹ ਆਲਾ ਹੁਜਰਾ। ” 
- ਮਾਰੂ ੫, ਸੋਲਾ ੧੨, ੫:੩ (1084) 
ਹੋਰ ਰੂਪ: 
ਨੁਰੁ - 
“ਹੋਵੇ ਸਿਫਤਿ ਖਸੰਮ ਦੀ ਨੂਰੁ ਅਰਸਹੁ ਕੁਰਸਹੁ ਝਟੀਐ। ” (ਉਜਾਲਾ ਭਾਵ 
ਗਿਆਨ) 
- ਰਾਮ ਬਸ, ਵਾਰ ੨:੭ (967) 
“ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਬ ਬੰਦੇ। ” (ਜੋਤ, ਉਜਾਲਾ) 
- ਪ੍ਰਭਾ ਕਬ, ੩, ੧੧ (1349) 
ਸਕਰਮਕ ਭੂਤ ਕਾਲ ਦੀ ਕਿਰਿਆ ਦੇ ਕਰਤਾ ਦਾ ਚਿੰਨ੍ਹ 
“ਜਿਉ ਸੰਧੈ ਤਿਉ ਬਿਪੰਤਿ ਹੈ ਬਿਧ ਨੇ ਰਚਿਆ ਸੋ ਹੋਇ। ” 
- ਗਉਂ ਕਬ, ੬੩, ੩:੨ (337) 


(ਫਾ. ਨੇਸਤ) ਨਹੀ' 


“ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ । ”” 
- ਤਿਲੰ ੧, ੧, ੨:੧ (721) 


“ਨਾਨਕ ਉਠੀ ਚਲਿਆ ਸਭਿ ਕੂੜੇ ਤੁਟੇ ਨੇਹ। ” 
- ਸਿਰੀ ੧, ੬, ੪:੩ (16) 


“ਕ੍ਰਿਪਾ ਸਿੰਧੁ ਕਰੁਣਾ ਪਰ੍ਭ ਧਾਰਹੁ ਹਰਿ ਪ੍ਰੇਮ ਭਗਤਿ ਕੋ ਨੇੱਹ। ” (ਭਾਵ ਚਾਅ) 
- ਜੈਤ ੫, ੧੦, ੧%":੨ (702) 


“ਕਹੁ ਨਾਨਕ ਛੰਤ ਅਨੰਤ ਠਾਕੁਰ ਕੇ ਹਰਿ ਸਿਉ ਕੀਜੈ ਨੇਹਾ ਮਨ ਐਸਾ ਨੇਹੁ 
ਕਰੇਹੁ।” 


- ਆਸਾ ੫, ਛਤ ੪, ੨੬ (455) 


“ਪਿਰੁ ਰਲੀਆ ਰਸਿ ਮਾਣਸੀ ਸਾਚਿ ਸਬਦਿ ਸੁਖੁ ਨੇਹਿ। ” 

- ਸਿਰੀ ੧, ਅਸ ੫. ੧":੨ (56) 
(1) ਦ੍ਰਿੜਤਾ, ਪਕਿਆਈ (ਸ਼ਬਦਾਰਥ), ਦੂਰ ਅੰਦੇਸ਼ੀ, ਪੇਸ਼ਬੀਨੀ (ਮਹਾਨਕੋਸ਼); 
ਵਿਕਾਰਾਂ ਨੂੰ ਵਸ ਵਿਚ ਕਰ ਲੈਣ ਦੀ ਸਮਰਥਾ, ਦ੍ਰਿੜਤਾ, ਧੀਰਜ (ਦਰਪਣ) 
“ਣਾਣਾ ਰਣਿ ਰੂਤਉ ਨਰ ਨੇਹੀ ਕਰੈ । ”” 





2543 


- ਗਉਂ ਕਬ, ਬਾਅ ੨੧੧ (341) 
(2) ਨੇਹਣੀ, ਉਹ ਸਿੱਧੀ ਖੜੀ ਡੰਡੀ ਜਿਸ ਨਾਲ ਮਧਾਣੀ ਦੀ ਲੱਚ ਰਸੀ ਨਾਲ 
ਬੰਨੀਦੀ ਹੈ। 
“ਜਿਨਿ ਬਾਸਕੁ ਨੇਤ੍ਰੈ ਘਤਿਆ ਕਰਿ ਨੇਹੀ ਤਾਣੁ । ? 
-ਰਾਮ ਬਸ, ਵਾਰ ੬:੩ (967) 
ਪਿਆਰ, ਪ੍ਰੇਮ 
“ਤਿਸੁ ਸਿਉ ਨੇਹੁ ਨ ਕੀਜਈ ਜੋ ਦੀਸੈ ਚਲਣਹਾਰੁ । ? 
- ਸਿਰੀ ੧, ੨੦, ੩੨ (21) 
(ਫਾ. ਨੇਕ) ਭਲਾ, ਉਤਮ 
“ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਹਾਲੀ। ” 
- ਰਾਮ ਬਸ, ਵਾਰ ੩:੮ (967) 
(ਫਾ. ਨੇਕੀ) ਭਲਾਈ, ਚੰਗਿਆਈ 
“ਮਇਆ ਗੰਢੁ ਨੇਕੀ ਸਤੁ ਹੋਇ। ”” 
- ਮਾਝ ੧, ਵਾਰ ੧੨ਸ, ੧, ੨:੧੦ (143) 
ਹੋਰ ਰੂਪ: 
ਨੇਕੀਆ - 
“ਕੁਦਰਿਤਿ ਨੇਕੀਆ ਕੁਦਰਤਿ ਬਦੀਆ ਕੁਦਰਤਿ ਮਾਨੁ ਅਭਿਮਾਨੁ । ? 
- ਆਸਾ ੧, ਵਾਰ ੩ਸ, ੧, ੨੬ (464) 
(ਅ. ਨੱਖਾਸ) ਪਸ਼ੂਆਂ ਤੇ ਗੁਲਾਮਾਂ ਦੀ ਮੰਡੀ 
“ਅਉਗਣੁ ਜਾਣੈ ਤ ਪੁੰਨ ਕਰੇ ਕਿਉ ਕਿਉ ਨੇਖਾਸਿ ਬਿਕਾਈ। ”” 
- ਪੁਭਾ ੧, ਅਸ ੪, ੨੧੨ (1344) 
(ਫਾ. ਨੇਜ਼ਾ) ਬਰਛਾ, ਇਕ ਹਥਿਆਰ 
“ਵਾਜਾ ਨੇਜਾ ਪਤਿ ਸਿਉ ਪਰਗਟੁ ਕਰਮੁ ਤੇਰਾ ਮੇਰੀ ਜਾਤਿ। ” 
- ਸਿਰੀ ੧, ੭, ੩:੩ (16) 


ਹੋਰ ਰੂਪ: 
ਨੇਜੇ - 
“ਹੈਵਰ ਗੈਵਰ ਨੇਜੇ ਵਾਜੇ। ? (ਬਰਛੇ) 


- ਗਉ ੧, ਅਸ ੧੦, ੫:੧ (225) 
ਇਕ ਰਿਖੀ ਜੋ ਗੰਗਾ ਨਦੀ (ਨੈ) ਤੋ ਜਨਮਿਆ ਮੰਨਿਆ ਜਾਂਦਾ ਹੈ, ਭੀਸ਼ਮ ਪਿਤਾਮਾ 
“ਜਾਂ ਚੈ ਘਰਿ ਨਿਕਟ ਵਰਤੀ ਅਰਜਨੁ ਧੂ ਪ੍ਰਹਲਾਦੁ ਅੰਬਰੀਕੁ ਨਾਰਦੁ ਨੇਜੈ ਸਿਧ ਬੁਧ 
ਗਣ ਗੰਧਰਬ ਬਾਨਵੈ ਹੇਲਾ । ”” 

- ਮਲਾ ਨਾਮ, ੧, ੫:੧ (1292) 
(1) ਹਮੇਸ਼ਾਂ, ਹਰ ਰੋਜ਼, ਨਿਤ 
“ਗੁਰਸਿਉ ਨੇਤ ਧਿਆਨਿ ਹਾਂ। ? 
- ਆਸਾ ੫, ੧੫੮, ੧":੨ (409) 





2544 


“ਹਰਿ ਸਿਮਰਿ ਨਾਨਕ ਨੇਤ। ” 
- ਬਿਲਾ ੫, ਅਸ ੨, ੭੬ (838) 
(2) ਨੇਤ , ਅੱਖਾਂ 
“ਧਨੁ ਓਹੁ ਮਸਤਕੁ ਧਨੁ ਤੇਰੇ ਨੇਤ । ”” 
- ਗਉਂ ੫, ੧੭੩, ੧:੨ (200) 
“ਭਰਮੁ ਭੁਲਾਵਾ ਮਿਟਿ ਗਇਆ ਪ੍ਰਭ ਪੇਖਤ ਨੇਤ । ”” (ਅਖਾਂ ਨਾਲ) 
- ਬਿਲਾ ੫, ੩੯, ੩:੨ (810) 
(3) ਇਹ ਨਹੀ' 
“ਨੇਤ ਨੇਤ ਕਥੰਤਿ ਬੇਦਾ। ”” 
- ਸਸ ੫, ੫੭੩ (1359) 


“ਦੁਖੁ ਨਾਹੀ ਸਭੁ ਸੁਖੁ ਹੀ ਹੈਰੇ ਏਕੈ ਏਕੀ ਨੇਤੈ । ” 
- ਕਾਨ ੫, ੨੨, ੧:੧ (1302) 


“ਸਫਲੁ ਦਰਸਨੁ ਨੇਤ ਪੇਖਤ ਤਰਿਆ। ”” 
- ਮਾਝ ੫, ੧੭, ੧:੧ (99) 


“ਇਹੁ ਮਨੁ ਈਟੀ ਹਾਥਿ ਕਰਹੁ ਫੁਨਿ ਨੇੜੂਉ ਨੀਦ ਨ ਆਵੈ । ”” 
- ਸੂਹੀ ੧, ੧, ੨੧ (728) 


“ਏ ਨੇਤ੍ਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ ਹਰਿ ਬਿਨੁ ਅਵਰੁ ਨ ਦੇਖਹੁ ਕੋਈ। ”” 
- ਰਾਮ ੩, ਅਨੰ ੩੬੧ (922) 


(2) ਅਖਾਂ ਨਾਲ 
“ਨੇਤ੍ਹੁ ਪੇਖਿ ਦਰਸੁ ਸੁਖੁ ਹੋਇ।” 
- ਗਉ ੫. ਸੁਖ ੨੦, ੬:੩ (290) 


- ਗਉਂ ੫, ੧੬੦, ੨੧ (198) 
(2) ਅੱਖਾਂ ਵਿਚ 
“ਨਾਨਕ ਗਿਆਨ ਅੰਜਨੁ ਜਿਹ ਨੇਤ੍ਹਾ। ”” 

- ਗਉਂ ੫, ਬਾਅ ੨੨੮ (254) 
ਨੇਤਾ, ਮਧਾਣੀ ਦੀ ਰਸੀ 
“ਮਾਧਾਣਾ ਪਰਬਤੁ ਕਰਿ ਨੇਤ੍ਰਿ ਬਾਸਕੁ ਸਬਦਿ ਰਿੜਕਿਓਨੁ । ” 

- ਰਾਮ ਬਸ, ਵਾਰ ੪:੩ (967) 


“ਗੁਰ ਗਿਆਨ ਅੰਜਨੁ ਸਚੁ ਨੇਤ੍ੀ ਪਾਇਆ। ? 





2545 


- ਮਾਝ ੩, ਅਸ ੨੫, ੩:੧ (124) 
“ ਨੇਤ੍ੀ ਸਤਿਗੁਰੁ ਪੇਖਣਾ ਸੁਵਣੀ ਸੁਨਣਾ ਗੁਰਨਾਉ। ” (ਅਖਾਂ ਨਾਲ) 
- ਗੁੂਜ ੫, ਵਾਰ ੧ਸ, ੫, ੧:੨ (517) 


“ਸਦਾ ਨਿਹਾਰਹਿ ਏਕੋ ਨੇਤ੍ਹੇ । ” 


- ਗਉ ੫. ਸੁਖ ੧੦, ੮:੪ (276) 


ਨੇਤ੍ਹੇ ਦੀ ਥਾਂ, ਮਧਾਣੀ ਦੀ ਰਸੀ ਦੀ ਜਗ੍ਹਾਂ 
“ਜਿਨਿ ਬਾਸਕੁ ਨੇਤ੍ਰੈ ਘਤਿਆ ਕਹਿ ਨੇਹੀ ਤਾਣੁ । ? 
- ਰਾਮ ਬਸ, ਵਾਰ ੬:੩ (968) 


ਨਿਧਾਨ, ਖਜ਼ਾਨਾ 
“ਤੂ ਸੁਖਦਾਤਾ ਬੇਅੰਤੁ ਹੈ ਗੁਣਦਾਤਾ ਨੇਧਾਨੁ । ” 
-ਮਲਾ ੧, ਵਾਰ ੧੩ਸ, ੩, ੨:੩ (1284) 


(ਫਾ. ਨਾਇਬ) ਸਹਾਇਕ ਅਹਿਲਕਾਰ, ਮੰਤ੍ਰੀ 
“ਕਿਆ ਲਸਕਰ ਕਿਆ ਨੇਬ ਖਵਾਸੀ ਆਵੈ ਮਹਲੀ ਵਾਸੁ। ? 

- ਮਾਝ ੧, ਵਾਰ ੧੦ਸ, ੧, ੨੫ (142) 
“ਨੇਬ ਖਵਾਸ ਭਲਾ ਦਰਵਾਜਾ। (ਭਾਵ ਕਰਮ ਇੰਦੇ) 

- ਮਾਰੂ ੧, ਸੋਲਾ ੧੬, ੧੫:੨ (1037) 

ਹੋਰ ਰੂਪ: 
ਨੇਬੁ - 
“ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ । ” 

- ਆਸਾ ੧, ਵਾਰ ੧੧ਸ, ੧, ੨:੨ (468) 


“ਹਿੰਦੂ ਤੁਰਕ ਦੁਹਾਂ ਨੇਬੇਰਾ। ” (ਭਾਵ ਦੁਹਾਂ ਤੋ ਪਲਾ ਛੁਡਾ ਲਿਆ ਹੈ) 
- ਭੈਰ ੫, ੩, ੧":੨ (1136) 


“ਆਦਿ ਮਧਿ ਅੰਤਿ ਪੁਭੁ ਸੋਈ ਹਾਥਿ ਤਿਸੈ ਕੈ ਨੇਬੇੜਾ। ” 
- ਮਾਰੂ ੫, ਸੋਲਾ ੧੦, ੧੫:੩ (1082) 


(1) ਨਿਯਮ, ਧਾਰਮਕ ਰਹਿਤ 
“ਕਰਮ ਧਰਮ ਨੇਮ ਬ੍ਰਤ ਪੂਜਾ। ” 
- ਗਉਂ ੫, ੧੬੫, ੨:੧ (199) 
(2) ਦੀਵਾਰ, ਘੇਰਾ, ਅਹਾਤਾ, ਚਕਰ 
“ਖਟ ਨੇਮ ਕਰਿ ਕੋਠੜੀ ਬਾਂਧੀ ਬਸਤੁ ਅਨੁਪੁਬੀਚ ਪਾਈ। ”” 
ਹੁ - ਗਉ ਕਬ, ੭੩, ੧:੧ (339) 


“ਜਾਪ ਤਾਪ ਦੇਵਉ ਸਭ ਨੇਮਾ। ” 
- ਆਸਾ ੫. ੮੪, ੩੧ (391) 





2546 


“ਹਰਿ ਹਰਿ ਜਾਪ ਤਾਪ ਬੁਤ ਨੇਮਾ। ” 
- ਟੋਡੀ ੫, ੧੭, ੨੧ (715) 
ਨਿਯਮ, ਧਾਰਮਕ ਰਹਿਤ 
“ਨੇਮੁ ਨਿਬਾਹਿਓ ਸਤਿਗੁਰੂ ਪ੍ਰਭਿ ਕਿਰਪਾ ਧਾਰੀ। ”” 
- ਆਸਾ ੫. ੧੧੫, ੩੨ (399) 
“ਵਰਤੁ ਨੇਮੁ ਨਿਤਾ ਪ੍ਰਤਿ ਪੂਜਾ। ” 
- ਬਿਲਾ ੩, ਵਾਰ ੧, ੭:੫ (841) 
ਨੇੜੇ, ਕੋਲ, ਸਮੀਪ 
“ਹੈ ਨਾਨਕ ਨੇਰ ਨੇਰੀ। ”” 
- ਗਉਂ ੫, ੧੫੬", ੩:੨ (214) 
ਨੇੜੇ, ਕੋਲ 
“ਜਾ ਕਾਰਣਿ ਜਗੁ ਢੂਢਿਅਉ ਨੇਰਉ ਪਾਇਅਉ ਤਾਹਿ। ” 
-ਗਉ ਕਬ, ਬਾਅ ੧੬:੨ (341) 
ਨੇੜੇ ਤੋ 
“ਲੂਕ ਕਰਤ ਬਿਕਾਰ ਬਿਖੜੇ ਪ੍ਰਭ ਨੇਰਹੂ ਤੇ ਨੇਰਿਆ। ”” 
- ਜੈਤ ੫, ਛੰਤ ੨, ੧:੫ (704) 
ਨਿਕਟ 


“ਘਟ ਘਟ ਅੰਤਰਿ ਵਰਤੈ ਨੇਰਾ । ”” 

- ਮਾਝ ੫, ੪੨, ੨੧੨ (106) 
ਨੇੜੇ, ਨਿਕਟ 
“ਸਾਧ ਸੰਗ ਕੈ ਨਾਹੀ ਨੇਰਿ।”? 

- ਗਉ ੫, ੮੨, ੩੩ (180) 
“ਕੋਟਿ ਬਿਘਨ ਨਹੀਂ ਆਵਹਿ ਨੇਰਿ। ? 

- ਰਾਮ ੫, ੧੮, ੧੧ (888) 
ਨੇੜੇ, ਨਿਕਟ 
“ਲੂਕ ਕਰਤ ਬਿਕਾਰ ਬਿਖੜੇ ਪ੍ਰਭ ਨੇਰਹੂ ਤੇ ਨੇਰਿਆ। ”” 

- ਜੈਤ ੫, ਛੰਤ ੨, ੧:੫ (704) 


“ਹੈ ਨਾਨਕ ਨੇਰ ਨੇਰੀ। ” 
- ਗਉਂ ੫, ੧੫੬", ੩:੨ (214) 


“ਪ੍ਰਭ ਸੇਵਾ ਜਮੁ ਲਗੈ ਨ ਨੇਰੇ। ”” 
- ਗਉਂ ੫, ੧੫੮, ੨੨ (197) 


ਹੋਰ ਰੂਪ: 
ਨੇਰੈ - 





2547 


“ਦਰਿ ਨ ਨੇਰੈ ਸਭ ਕੈ ਸੰਗਾ। ? 
ਰਹ - ਗਉ ੫, ਅਸ ੧, ੮:੩ (236) 
ਨੇਰੋ - 
“ਪ੍ਰਭ ਜੀ ਤੂ ਮੇਰੋ ਠਾਕੁਰੁ ਨੇਰੋ । ”” 
ਲੁ - ਸੋਰ ੫, ੩੫, ੧":੧ (618) 


“ਪਗ ਨੇਵਰ ਛਨਕ ਛਨ ਹਰੀ। ”? 


- ਗੋਂਡ ਕਬ, ੮, ੩:੨ (872) 


“ਨਾਨਕ ਨਾਮੁ ਸਮਾਲਿ ਤੂੰ ਸੋ ਦਿਨੁ ਨੇੜਾ ਆਇ ਓਇ। ” 

- ਸਿਰੀ ੫, ੯੨, ੪੨ (50) 
ਹੋਰ ਰੂਪ: 
ਨੇੜਿ - 
“ਜਮਕਾਲੁ ਤਿਸੁ ਨੇੜਿ ਨ ਆਵੈ ਜੋ ਹਰਿ ਹਰਿ ਨਾਮੁ ਧਿਆਵਣਿਆ। ” (ਨੇੜੇ) 

- ਮਾਝ ੩, ਅਸ ੪, ੬:੩ (111) 

ਨੇੜੇ - 
“ਜਮ ਜੰਦਾਰੁ ਨ ਆਵੈ ਨੇੜੇ। ” (ਨਿਕਟ, ਪਾਸ) 

- ਧਨਾ ੫, ੫੫, ੪੨ (684) 
ਨੇੜੈ - 
“ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ। ” (ਨਿਕਟ, ਸਮੀਪ) 


- ਜਪੁ ੧, ੩੮ਸ:੪ (8) 


“ਗੋਪੀ ਨੈ ਗੋਆਲੀਆ। ? (ਭਾਵ ਜਮਨਾ ਨਦੀ) 
- ਸਿਰੀ ੧, ਅਸ ੨੮, ੨੨੧ (73) 
(ਮਹਾਨਕੋਸ਼ ਇਸ ਦੇ ਅਰਥ “ਬੰਸਰੀ” ਕਰਦੇ ਹਨ) 
“ਤਿਸੁ ਵਿਚਿ ਭੂਖ ਬਹੁਤੁ ਨੈ ਸਾਨੁ। ” (ਨਦੀ ਵਾਂਗ) 
- ਗਉ ੧, ੨, ੩੨ (151) 
(ਮਹਾਨਕੋਸ਼ ਇਥੇ ਵੀ “ਨੈਸਾਨੁ” ਨੂੰ ਇਕ ਸ਼ਬਦ ਬਣਾ ਅਰਥ “ਸਮੁੰਦਰ” ਕਰਦਾ ਹੈ) 
““ਉਦਰੁ ਨੈ ਸਾਣੁ ਨ ਭਰੀਐ ਕਬਹੂ ਤ੍ਰਿਸਨਾ ਅਗਨਿ ਪਚਾਏ। ” (ਪੇਟ ਨਦੀ ਵਾਂਗ 
ਸਾਣੂ ਨਹੀਂ ਭਰਦਾ) 
- ਭੈਰ, ੩, ੧੫, ੧:੨ (1131) 
(ਮਹਾਨਕੋਸ਼ ਇਥੇ ਵੀ “ਨੈਸਾਣੁ ” ਨੂੰ ਸ਼ਬਦ ਬਣਾ ਅਰਥ ਸਮੁੰਦਰ ਕਰਦਾ ਹੈ) 
(2) ਨੇ 
“ਸਤਿਗੁਰੁ ਪ੍ਰਮਾਣ ਬਿਧ ਨੈ ਸਿਰਿਉ ਜਗਿ ਜਸ ਤੂਰੁ ਬਜਾਇਅਉ। ” 
- ਸਵ ੪, ਕਲ ੬:੫ (1397) 


“ਥਹ ਮਨੁ ਨੈਕ ਨ ਕਹਿਓ ਕਰੈ । ” 





2548 


- ਦੇਵ ੯, ੧, ੧:੧ (536) 
ਹੋਰ ਰੂਪ: 
ਨੈਕੁ - 
“ਜਹਾ ਜਹਾ ਧੂਅ ਨਾਰਦੁ ਟੇਕੇ ਨੈਕੁ ਟਿਕਾਵਹੁ ਮੋਹਿ। ” 
- ਗੋਂਡ ਨਾਮ, ੩, ੨:੧ (874) 


“ਨਾਨਕ ਕੀ ਬੇਨੰਤੀਆ ਹਰਿ ਸੁਰਜਨੁ ਦੇਖਾ ਨੈਣ। ” (ਅਖਾਂ ਨਾਲ) 
- ਮਾਝ ੫, ਦਿਨ ੧:੯ (136) 


-- ਅਖਾਂ ਨੂੰ ਚੰਗਾ ਲਗਣ ਵਾਲਾ, ਸੁੰਦਰ 
“ਨੈਣ-ਪਸੰਦੋ ਸੋਇ ਪੇਖਿ ਮੁਸਤਾਕ ਭਈ । ” 


- ਆਸਾ ੫, ੧੦੫, ੩੧ (397) 


“ਨਾ ਮੈ ਰੂਪੁ ਨ ਬੰਕੇ ਨੈਣਾ। ” 
- ਸੂਹੀ ੧, ਅਸ ੧, ੧":੧ (750) 


(1) ਅਖਾਂ ਨਾਲ/ਵਿਚ//ਨੂੰ 
“ਅੰਮ੍ਰਿਤੁ ਵੇਖੈ ਪਰਥੈ ਸਦਾ ਨੈਣੀ। ” (ਅਖਾਂ ਨਾਲ) 
- ਮਾਝ ੩, ਅਸ ੧੬, ੨੨ (118) 
“ਮੈ ਨੈਣੀ ਨੀਦ ਨ ਆਵੈ ਜੀਉ ਭਾਵੈ ਅੰਨੁ ਨ ਪਾਣੀ। (ਅਖਾਂ ਵਿਚ) 
- ਗਉ ੩. ਛੰਤ ੨, ੪:੨ (244) 
“ਡੈ ਕੀਆ ਦੇਹਿ ਸਲਾਈਆ ਨੈਣੀ ਭਾਵ ਕਾ ਕਰਿ ਸੀਗਾਰੋ। ” (ਅਖਾਂ ਵਿਚ) 
- ਤਿਲੰ ੧, ੪, ੧:੪ (722) 
“ਅੰਤਰਿ ਸਹਸਾ ਬਾਹਰਿ ਮਾਇਆ ਨੈਣੀ ਲਾਗਸਿ ਬਾਣੀ। ” (ਅਖਾਂ ਨੂੰ) 
- ਰਾਮ ੧, ੨, ੪੨੧ (877) 
(2) ਵੇਖਣ ਨੂੰ, ਜਾਹਰਾ/ਪ੍ਰਤਖ ਤੌਰ ਤੇ 
“ਅੰਤਰਿ ਚਿੰਤਾ ਨੈਣੀ ਸੁਖੀ ਮੂਲਿ ਨ ਉਤਰੈ ਭੁਖ । ” 
- ਗਊ ੫. ਵਾਰ ਪਸ, ੫, ੧:੧ (319) 


ਮਖਣ 
“ਨਾਨਕ ਆਤਸੜੀ ਮੰਝਿ ਨੈਣੂ ਬਿਆ ਢਲਿ ਪਬਣਿ ਜਿਉ ਜੁੰਮਿਓ।” 


- ਮਾਰੂ ੫, ਵਾਰ ਪਸ, ੫, ੨:੨ (1095) 


- ਕਾਨ ੪, ਵਾਰ ੧੨ਸ, ੪, ੨੧ (1317) 


“ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋ੍‌ਹੀ। ” 
- ਧਨਾ ੧, ਸੋਹ ੩, ੨:੧ (13) 
“ਨੈਨ ਨਿਹਾਲੀ ਤਿਸੁ ਪੁਰਖ ਦਇਆਲੈ। ” (ਅਖਾਂ ਨਾਲ ਦੇਖਾਂ) 





2549 


- ਮਾਝ ੫, ੨੭, ੨੪੨ (102) 
“ਦੇਹੁ ਦਰਸੁ ਨੈਨ ਪੇਖਉ ਜਨ ਨਾਨਕ ਨਾਮ ਮਿਸਟ ਲਾਗੇ। ?” (ਨੈਣੀਂ) 
- ਸਾਰ ੫, ੧੩੧, ੨:੭ (1229) 


“ਸੇਜ ਇਕੇਲੀ ਨੀਦ ਨਹੁ ਨੈਨਹ ਪਿਰੁ ਪਰਦੇਸਿ ਸਿਧਾਇਓ। ”” 
- ਸੋਰ ੫, ੬੧, ੧:੨ (624) 


- ਗਉਂ ੫, ੮੯, ੧:੧ (182) 
“ਨੈਨਹੁ ਸੂਤਕੁ ਬੈਨਹੁ ਸੂਤਕੁ ਸੂਤਕੁ ਸੂਵਨੀ ਹੋਈ। ” 
੍‌੍ ਰਾਜਾ - ਗਉ ਕਬ, ਅਸ ੪੧, ੨:੧ (331) 
(2) ਅਖਾਂ ਦੁਆਰਾ 
“ਨੈਨਹੁ ਪੇਖੁ ਠਾਕੁਰ ਕਾ ਰੰਗੁ। ” (ਅਖਾਂ ਦੁਆਰਾ) 
- ਗਉਂ ੫. ਸੁਖ ੧੪, ੨:੫ (281) 
“ਮੇਰੇ ਹੀਅਰੈ ਲੋਚ ਲਗੀ ਪ੍ਰਭ ਕੇਰੀ ਹਰਿ ਨੈਨਹੁ ਹਰਿ ਪ੍ਰਭੁ ਹੇਰਾ। ” 
- ਟੋਡੀ ੪, ੧, ੧੧ (711) 
(3) ਅਖਾਂ ਤੋ” 
“ਬਿਨੁ ਨੈਨਹੁ ਜਗਤੁ ਨਿਹਾਰਿਆ। ” 
- ਸੋਰ ਕਬ, ੬, ੨੨ (655) 
(4) ਅਖਾਂ 
““ਸੋਹਰਿ ਨੈਨਹੁ ਕੀ ਪੂਤਰੀ। ” 
- ਗੋਂਡ ਨਾਮ, ੫, ੨੪ (874) 
“ਕਰ ਕਰਿ ਤਾਲ ਪਖਾਵਜੁ ਨੈਨਹੁ ਮਾਂਥੈ ਵਜਹਿ ਰਬਾਬਾ । ? 
- ਰਾਮ ੫. 2, ੧੧ (884) 


“ਨਿਜ ਘਰਿ ਜਾਇ ਅੰਮ੍ਰਿਤ ਰਸੁ ਪੀਆ ਬਿਨੁ ਨੈਨਾ ਜਗਤੁ ਨਿਹਾਰੇ । ? 
- ਨਟ ੪, ਅਸ ੫, ੭੨ (983) 
“ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ। ? (ਅਖਾਂ) 
- ਸਲੋ ਫਰ, ੯੧੨ (1382) 


“ਅਜਹੂ ਜੀਉ ਨ ਛੋਡਈ ਰੰਕਾਈ ਨੈਨਾਹ। ” 
- ਸਲੋ ਕਬ, ੧੧੮੨ (1370) 


“ਨੈਨਿ ਦਰਸੁ ਪੇਖਉ ਨਿਸਿ ਭੋਰ।” 
- ਮਾਲੀ ੫, ੪, ੧:੨ (887) 


ਹੋਰ ਰੂਪ: 
ਨੈਨੀ - 





2550 


“ਨੈਨੀ ਪੇਖਤ ਸਾਧ ਦਇਆਲ। ” (ਅਖਾਂ ਨਾਲ) 

- ਗਉ ੫. ਥਿਤੀ ੧੦:੪ (298) 
“ਨੈਨੀ ਨੀਦ ਸੁਪਨ ਬਰੜਾਇਓ। ”! (ਅਖਾਂ ਵਿਚ) 

-ਗਉ ੫. ਥਿਤੀ ੧੩:੮ (299) 


“ਨੀਰੁ ਬਿਲੋਵੈ ਅਤਿ ਸ੍ਮੁ ਪਾਵੈ ਨੈਨੂ ਕੈਸੇ ਰੀਸੈ। ” 

- ਸਾਰੁ ੫. ੧੧, ੩੯੧ (1205) 
(2) ਅਖਾਂ 
““ਨੈਨੂ ਨਕਟੂ ਸੂਵਨੂ ਰਸਪਤਿ ਇੰਦੀ ਕਹਿਆ ਨਮਾਨਾ। ” 

- ਮਾਰੂ ਕਬ, ੭, ੧੨ (1104) 


“ਆਨੀਲੇ ਦੂਧੁ ਰੀਧਾਈਲੇ ਖੀਰੰ ਠਾਕੁਰ ਕਉ ਨੈਵੇਦੁ ਕਰਉ। ” 
- ਆਸਾ ਨਾਮ, ੨, ੩੧ (485) 


- ਜਪੁ ੧, ੨੫੧੧੬ (5) 


“ਹਉ ਵਾਰੀ ਹਉ ਵਾਰਣੈ ਕੁਰਬਾਣੁ ਤੇਰੇ ਨਾਵ ਨੋ। ? 
- ਸਿਰੀ ੧, ਅਸ ੨੮, ੧":੧ (71) 
(3) ਲਈ, ਵਾਸਤੇ 
“ਸਭੁ ਕੋ ਬੀਜੇ ਆਪਣੇ ਭਲੇ ਨੋ ਹਰਿ ਭਾਵੈ ਸੋ ਖੇਤੁ ਜਮਾਇਆ। ”? 
- ਗਉ ੪, ਵਾਰ ੯ਸ, ੪, ੧:੩ (304) 
““ਮਨਮੁਖਾ ਨੋ ਹਰਿ ਦੂਰਿ ਹੈ ਮੇਰੀ ਜਿੰਦੜੀਏ ਸਭ ਵੇਖੈ ਮਨਿ ਮੁਕਰਾਈਐ ਰਾਮ। ” 
- ਬਿਹਾ ੪, ਛੰਤ ੬, ੧:੩ (541) 
(4) ਉਪਰ, ਉਤੇ 
“ਜਿਸ ਨੋ ਕਿਰਪਾਲੁ ਹੋਵੈ ਹਰਿ ਆਪੇ ਤਿਸ ਨੋ ਹੁਕਮੁ ਮਨਾਵੈ। ? 
- ਬਿਹਾ ੪, ਵਾਰ ੬:੫ (551) 
(ਦੂਜੇ “ਨੋ” ਦੇ ਅਰਥ “ਨੂੰ ` ਹਨ) 
ਮਮ ਗਲਤ 
- ਬਿਹਾ ੪, ਵਾਰ ੨੧ਸ, ੩, ੧:੩ (556) 


“ਬਿਨੁ ਜਲ ਸੰਗਮ ਮਨ ਮਹਿ ਨਾਵਉ। ” 


- ਗਉ ਕਬ, ੧੮, ੩:੨ (327) 


“ਨ੍ਹਿਪ ਕੰਨਿਆ ਕੇ ਕਾਰਨੈ ਇਕੁ ਭਇਆ ਭੇਖਧਾਰੀ। ” 
- ਬਿਲਾ ਸਧ, ੧, ੧:੧ (858) 





2551 


“ਭਲਉ ਭੂ ਹਾਲੂ ਤੇਜੋ ਤਨਾ ਨ੍ਰਿਪਤਿ ਨਾਥੁ ਨਾਨਕ ਬਰਿ। ” 
- ਸਵ ੩, ੨੧੫ (1396) 


“ਅਠਸਠਿ ਤੀਰਥ ਗੁਰੂ ਦਿਖਾਏ ਘਟ ਹੀ ਭੀਤਰਿ ਨ੍ਾਉਗੋ। ” 
- ਰਾਮ ਨਾਮ, ੨, ੩੨ (973) 


ਨਹਾਉਂਦੀ ਹੈ 
“ਲਉਕੀ ਅਠਸਠਿ ਤੀਰਥ ਨਾਈ। ” 


- ਸੋਰ ਕਬ, ੮, ੨੧੧ (656) 


-<-- ਇਸ਼ਨਾਨ ਕਰੀਏ 
“ਗੰਗਾ ਜਉ ਗੋਦਾਵਰਿ ਜਾਈਐ ਕੁੰਭਿ ਜਉ ਕੇਦਾਰ ਨ੍ਾਈਐ ਗੋਮਤੀ ਸਹਸ ਗਊ 
ਦਾਨੁ ਕੀਜੈ। ”” 
- ਰਾਮ ਨਾਮ, ੪, ੨:੧ (973) 


“ਜਿਨ ਕਉ ਤੁਮੁ ਹਰਿ ਮੇਲਹੁ ਸੁਆਮੀ ਤੇ ਨ ਾਏ ਸੰਤੋਖ ਸਰਾ। ” 
- ਬਿਲਾ ੪, ੩, ੪:੧ (799) 


“ਤੀਰਥਿ ਤੇਜੁ ਨਿਵਾਰਿ ਨ ਨ੍ਹਾਤੇ ਹਰਿ ਕਾ ਨਾਮ ਨ ਭਾਇਆ। ” 
- ਮਲਾ ੧, ੩, ੨੧੧ (1255) 


“ ਉਤਰਿ ਅਵ ਘਟਿ ਸਰਵਰਿ ਨ੍ਹਾਂਵੈ। ” 
- ਆਹਾ ੧, ਅਸ, ੧, ੧੧ (411) 


ਪ 


(1) ਪੈ, ਪਵੋ 
“ਪਉ ਸੰਤ ਸਰਣੀ ਲਾਗੁ ਚਰਣੀ ਮਿਟੈ ਦੂਖੁ ਅੰਧਾਰਾ। ” 
- ਸਿਰੀ ੫, ੯੫, ੨੨ (51) 
“ਨਾਨਕ ਸਤਿਗੁਰੁ ਸੇਵਿ ਚੜਿ ਬੋਹਿਥਿ ਭਉਜਲੁ ਪਾਰਿ ਪਉ। ” (ਭਾਵ ਹੋ ਜਾ) 
- ਗਉ ੫. ਵਾਰ ੨ਸ, ੫, ੧:੨ (318) 
(2) ਪਲ, ਘਟੀ, ਖਿਨ 
“ਸਸੁ ਵਿਰਾਇਣਿ ਨਾਨਕ ਜੀਉ ਸਸੁਰਾ ਵਾਦੀ ਜੇਠੋ ਪਉ ਪਉ ਲੂਹੈ। ” 
- ਰਾਮ ੫. ਵਾਰ ੧੩ਸ, ੫. ੨੧ (963) 
(3) ਉਪਰ 
“ਰਖਿ ਰਖਿ ਪੈਰ ਧਰੇ ਪਉ ਧਰਣਾ। ” 
- ਮਾਰੂ ੧, ਸੋਲਾ ੩, ੧੫:੧ (1023) 
(4) ਰਸਤੇ, ਪੰਧ, ਸਫਰ 
“ਗੁਰੁ ਅਮਰਦਾਸੁ ਪਰਸੀਐ ਧਿਆਨੁ ਲਹੀਐ ਪਉ ਮੁਕਿਹਿ। (ਭਾਵ ਆਵਾਗਵਨ) 
- ਸਵ ੩, ੧੪੩ (1394) 





ਨਕ ਨੀ 


(ਮਹਾਨਕੋਸ਼ ਇਸਦੇ “ਪ੍ਰਾਪਤੀ” ਕਰਦੇ ਹਨ) 
ਧੈ । [1 
“ਤਲਬਾ ਪਉਸਨਿ ਆਕੀਆ ਬਾਕੀ ਜਿਨਾਂ ਰਹੀ। ?” 

- ਰਾਮ ੩, ਵਾਰ ੧੩ਸ, ੧, ੨:੩ (953) 


ਪਵੇਗੀ 
“ਦਿਨ ਤੇ ਸਰਪਰ ਪਉਸੀ ਰਾਤਿ। ? 
- ਆਸਾ ੫, ੧੯, ੨੯੧ (375) 
ਪਾਉਂਦੀ ਹੈ 
“ਕਹਤ ਨਾਮਦੇਉ ਸੁਨਹੁ ਬਾਲਕੁ ਪਾਲਕ ਪਉਢੀਅਲੇ। ” 
- ਰਾਮ ਨਾਮ, ੧, ੪:੧ (972) 


ਪਵਨ, ਹਵਾ 
“ਆਖਣੁ ਸੁਨਣਾ ਪਉਣ ਕੀ ਬਾਣੀ ਇਹੁ ਮਨੁ ਰਤਾ ਮਾਇਆ। ”” 
- ਸਿਰੀ ੧, ੨੭, ੩:੧ (24) 


ਹਵਾ ਤੁਲ, ਬਹੁਤ ਤੇਜ਼ 
“ਸੋਇਨ ਸਾਖਤਿ ਪਉਣਵੇਗ ਧ੍ਰਿਗੁ ਧ੍ਰਿਗੁ ਚਤੁਰਾਈ। ”” 
- ਸਾਰ ੪, ਵਾਰ ੨੩੪੩ (1244) 


ਹਵਾ, ਪਵਨ 
“ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ ਗਾਂਵੈ ਰਾਜਾ ਧਰਮੁ ਦੁਆਰੇ । ? 
- ਜਪੁ ੧, ੨੭:੪ (6) 
“ਨਾ ਮਨੁ ਚਲੈ ਨ ਪਉਣੁ ਉਡਾਵੈ। ? (ਵਾਸ਼ਨਾ ਰੁਪ ਹਵਾ) 
- ਮਾਰੂ ੧, ਸੋਲਾ ੧੯, ੮:੧ (1040) 
“ਹਉ ਮੁਆ ਮੈ ਮਾਰਿਆ ਪਉਣੁ ਵਹੈ ਦਰੀਆਉ। ” (ਸੁਆਸ) 
-ਮਾਰੂ ੩, ਵਾਰ ੨੫ਸ, ੧, ੨:੧ (1091) 
“ਪਉਣੁ ਮਾਰਿ ਮਨਿ ਜਾਪੁ ਕਰੇ ਸਿਰੁ ਮੁੰਡੀਤਲੈ ਦੇਇ। ” (ਭਾਵ ਹਵਾ 
ਨਾਲ/ਚੰਚਲਤਾ) 
- ਸਾਰ ੪, ਵਾਰ ੧੦ਸ, ੧, ੧:੨ (1241) 


ਹੋਰ ਰੂਪ: 
ਪਉਣੈ - 
“ਪਉਣੈ ਪਾਣੀ ਅਗਨੀ ਕਾ ਮੇਲੂ। ” (ਹਵਾ ਦਾ) 


- ਗਉ ੧, ੪, ੧੧ (152) 
“ਕਾਇਆ ਮਿਟੀ ਅੰਧੁ ਹੈ ਪਉਣੈ ਪੁਛਹੁ ਜਾਇ। ? (ਜੀਵ ਆਤਮਾ) 
- ਗੂਜ ੩, ਵਾਰ ੭ਸ, ੩, ੧:੩ (511) 


“ਸੰਤਹ ਚਰਨ ਮਾਰਾ ਮੇਰੋ ਪਉਤ। ” (ਪੈਂਦਾ ਹੈ) 
- ਰਾਮ ੫, ੨੧, ੧:੩ (889) 
“ਪਾਪ ਬੰਧਨ ਨਿਤ ਪਉਤ ਜਾਹਿ। ” 





ਪਿ 


-ਬਸੰ ਪ, ਅਸ ੨, ੪:੪ (1192) 


“ਹਰਿ ਹਰਿ ਨਾਮੁ ਮੁਖਿ ਹਰਿ ਹਰਿ ਬੋਲੀ ਮਨੁ ਹਰਿ ਰਸਿ ਟੁਲਿ ਟੁਲਿ ਪਉਦਾ 
ਜੀਉ।” 
- ਮਾਝ ੪, ੫, ੧:੩ (95) 
ਹੋਰ ਰੂਪ: 
ਪਉਦੀ - 
“ਤੜ ਸੁਣਿਆ ਸਭਤੁ ਜਗਤ ਵਿਚਿ ਭਾਈ ਵੇਮੁਖੁ ਸਣੈ ਨ ਫਰੈ ਪਉਲੀ ਪਉਦੀ ਫਾਵਾ 
ਹੋਇ ਕੇ ਉਠਿ ਘਰਿ ਆਇਆ।” 
- ਗਉ ੪, ਵਾਰ ੧੨ਸ, ੪, ੧:੪ (306) 
“ਪਉਦੀ ਜਾਇ ਪਰਾਲਿ ਪਿਛੈ ਹਥੁ ਨ ਅੰਬੜੈ ਤਿਤੁ ਨਿਵੰਧੈ ਤਾਲਿ। ” (ਪੈਦੀ ਜਾਂਦੀ 
ਭਾਵ ਇਕੱਠੀ ਹੋਈ ਜਾਂਦੀ ਹੈ) 
- ਸੂਹੀ ੩, ਵਾਰ ੧੧ਸ, ੧, ੧:੨ (789) 
ਪਉਦੀਈ --- ਪੈੱਦਿਆ 
“ਥਾਉ ਨ ਹੋਵੀ ਪਉਦੀਈ ਹੁਣ ਸੁਣੀਐ ਕਿਆ ਰੂ ਆਇਆ। ”” (ਮਾਰ ਪੈ'ਦਿਆਂ) 
- ਆਸਾ ੧, ਵਾਰ ੩:੪ (464) 
ਪੈੱਦੇ ਹਨ 
“ਲੈ ਲੈ ਮੁਕਰਿ ਪਉਦੇ ਕਾਚੇ । ? 
- ਮਾਰੂ ੧, ਸੋਲਾ ੫, ੩:੨ (1024) 


“ਮੈਲਾ ਪਉਨੁ ਪਾਵਕੁ ਅਰੁ ਨੀਰੁ । ” 
- ਭੈਰ ਕਬ, ੩, ੩੨ (1158) 


“ਕਾਰਜੁ ਸਾਢੇ ਤੀਨਿ ਹਥ ਘਨੀਤ ਪਉਨੇ ਚਾਰਿ। ” 
- ਸਲੋ ਕਬ, ੨੧, ੮:੨ (1376) 


“ਇੜਾ ਪਿੰਗੁਲਾ ਅਉਰੁ ਸੁਖਮਨਾ ਪਉਨੈ ਬੰਧਿ ਰਹਾਉਗੋ । ”” 
- ਰਾਮ ਨਾਮ, ੨, ੨੧੧ (973) 


“ਤੜ ਸੁਣਿਆ ਸਭਤੁ ਜਗਤ ਵਿਚ ਭਾਈ ਵੇਮੁਖੁ ਸਣੈ ਨਫਰੈ ਪਉਲੀ ਪਉਦੀ ਫਾਵਾ 
ਹੋਇ ਕੈ ਉਠਿ ਘਰਿ ਆਇਆ। ”? 


- ਗਉ ੪, ਵਾਰ ੧੨ਸ, ੪, ੧:੪ (306) 


“ਜਾ ਕੋ ਲਹਣੋ ਮਹਰਾਜ ਰੀ ਗਾਠੜੀਓ ਜਨ ਨਾਨਕ ਗਰਭਾਸਿ ਨ ਪਉੜਿਓ ਰੇ । ?” 
- ਟੋਡੀ ੫, ੧੯, ੨੨ (715) 





2554 


(1) ਧੈਰ ਰਖਨ ਦੀ ਥਾਂ, ਸੀੜੀ, ਜ਼ੀਨਾ 
“ਬਿਨ ਪਉੜੀ ਗੜਿ ਕਿਉ ਚੜਉ ਗੁਰ ਹਰਿ ਧਿਆਨ ਨਿਹਾਲ। ” 
- ਸਿਰੀ ੧, ੯, ੨੩ (17) 
ਹੋਰ ਰੂਪ: 
ਪਉੜੀਆਂ - 
“ਏ ਮਨ ਮੇਰਿਆ ਬਿਨੁ ਪਉੜੀਆ ਮੰਦਰਿ ਕਿਉ ਚੜੈ ਰਾਮ। ” 
- ਤੁਖਾਂ ੧, ਛੰਤ ੬, ੫:੧ (1113) 
(2) ਭਾਵ ਅਵਸਥਾ 
“ਚਉਥੀ ਪਉੜੀ ਗੁਰਮੁਖਿ ਉਚੀ ਸੋਚ ਸਚੁ ਕਮਾਵਣਿਆ। ”? 
੍‌੍ - ਮਾਝ ੩, ਅਸ ੭, ੪:੩ (113) 
ਹੋਰ ਰੂਪ: 
ਪਉੜੇ - 
“ਜਹ ਪਉੜੇ ਸੀ ਕਮਲਾ ਕੰਤ। ” (ਅਵਸਥਾ, ਟਿਕਾਣੇ) 
- ਭੈਰ ਕਬ, ਅਸ ੧, ੪:੪ (1162) 
ਪਉੜੇ - 
“ਜਿਹ ਪਉੜ੍ਹੇ ਪਭ ਬਾਲ ਗੋਬਿੰਦ। ” (ਟਿਕਾਣੇ) 
- ਭੈਰ ਕਬ, ਅਸ ੧, ੧:੪ (1162) 
(3) ਭਾਵ ਉਪਦੇਸ਼ 
“ਕਹਤ ਨਾਨਕੁ ਗੁਰ ਸਚੇ ਕੀ ਪਉੜੀ ਰਹਸੀ ਅਲਖ ਨਿਵਾਸੀ। ” 
- ਮਾਰੂ ੧, ਅਸ ੧੧, ੭੪੨ (1016) 
(4) ਪਦਵੀ, ਮੰਜ਼ਿਲ 
“ਇਸੁ ਪਉੜੀ ਤੇਜੋ ਨਰੁ ਚੁਕੈ ਸੁ ਆਇ ਜਾਇ ਦੁਖੁ ਪਾਇਦਾ। ” 
-ਮਾਰੂ ੫, ਸੋਲਾ ੫, ੨:੩ (1075) 


ਪਊਰਾਤਨੁ --- ਪੁਰਾਣਾ, ਸਭ ਤੋ ਪਹਿਲਾ, ਆਦਿ 
“ਦੂਸਰ ਆਨ ਨ ਅਵਰੁ ਪੁਰਖੁ ਪਊਰਾਤਨੁ ਸੁਣੀਐ। ” 


- ਸਮੁ ੫, ੬੧੨ (1386) 


(1) ਰਹਿੰਦੇ ਹਨ 
“ਬਿਸਟਾ ਅੰਦਰਿ ਕੀਟ ਸੇ ਪਇ ਪਚਹਿ ਵਾਰੋ ਵਾਰ।”? 
- ਸਿਰੀ ੪, ਵਾਰ ੮ਸ, ੩, ੨:੪ (85) 
(2) ਧੈਕੇ 
“ਅਪਨੇ ਕੀਤੇ ਨੋ ਆਪਿ ਪੁਤਿਪਾਲੇ ਪਇ ਪੈਰੀ ਤਿਸਹਿ ਮਨਾਈ ਜੀਉ। ?” 
- ਮਾਝ ੫, ੪੧, ੨੧੩ (106) 


“ਆਇ ਪਇਓ ਨਾਨਕ ਗੁਰ ਚਰਨੀ ਤਉ ਉਤਰੀ ਸਗਲ ਦੁਰਾਛੇ । ” 
- ਦੇਵ ੫, ੨੮, ੨੨ (534) 
ਪਇਓਈ --- ਤੈਨੂੰ ਪਇਆ 
“ਮੈ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸੁ ਪਇਓਈ। ”” 





2555 


- ਮੁਦਾ ੫, ੧ਸ:੨ (1429) 


ਤਿ ਪੈ ਤਬ ਹਿੰ 3॥ 


ਪਇਆ ---- 


“ਨਾਨਕ ਪਇਅੰਪੈ ਚਰਣ ਜੰਪੈ ਨਾਮੁ ਜਪਤ ਗੋਬਿੰਦ ਨਹ ਅਲਸਾਈਐ। ” 
- ਆਸਾਂ ੫, ਛੰਤ ੬, ੧:੬ (456) 


(1) ਪਿਆ 
“ਲਖ ਚਉਰਾਸੀਹ ਫੇਰੁ ਪਇਆ ਕਾਮਣਿ ਦੂਜੈ ਭਾਇ। ” 

- ਸਿਰੀ ੩, ੪੭, ੨:੧ (31) 
“ਤੂੰ ਸਚਾ ਸਾਹਿਬੁ ਸਿਫਤਿ ਸੁਆਲ੍ਉ ਜਿਨਿ ਕੀਤੀ ਸੋ ਪਾਰਿ ਪਇਆ। ” (ਭਾਵ ਹੋ 


- ਆਸਾ ੧, ਵਾਰ ੧੨ਸ, ੧, ੨:੨ (469) 


- ਆਸਾ ੫, ੪੮, ੪:੨ (383) 


ਪਇਆ - 
“ਜਾ ਕੀ ਸਰਣਿ ਪਇਆ ਸੁਖੁ ਪਾਈਐ ਬਾਹੁੜਿ ਦੂਖੁ ਨ ਹੋਈ। ” 
- ਸੋਰ ੫, ੩੩, ੧":੨ (617) 
(3) ਭਾਵ ਚਲਦਾ 
“ਬੰਧਨਿ ਜਾ ਕੈ ਸਭੁ ਜਗੁ ਬਾਧਿਆ ਅਵਰੀ ਕਾ ਨਹੀ ਹੁਕਮੁ ਪਇਆ। ?” 
- ਆਸਾ ੧, ਪਟੀ ੬:੨ (432) 
(4) ਭਾਵ ਨਿਸਚਿਤ ਹੈ 
“ਦੇਦੇ ਵੇਖੈ ਹੁਕਮੁ ਚਲਾਏ ਜਿਉ ਜੀਆ ਕਾ ਰਿਜਕੁ ਪਇਆ। ?” 
- ਆਸਾ ੧, ਪਟੀ ੧੨੨ (433) 
“ਨਾਨਕ ਸਤਿਗੁਰੁ ਤਿਨਾ ਮਿਲਾਇਆ ਜਿਨਾ ਧੁਰੇ ਪਇਆ ਸੰਜੋਗੁ। ” (ਨਿਸਚਿਤ 
ਹੈ) 
- ਰਾਮ ੫, ਵਾਰ ੧ਸ, ੫, ੧:੪ (957) 
(5) ਭਇਆ, ਹੋਇਆ 
“ਤਿਸ ਕਾ ਦੀਆ ਸਭਨੀ ਲੀਆ ਕਰਮੀ ਕਰਮੀ ਹੁਕਮੁ ਪਇਆ। ” 
- ਆਸਾ ੧, ਪਟੀ ੨੨੨ (433) 
(6) ਡਿਗਦੇ ਹੀ, ਪਿਆ ਹੀ 
“ਜਾ ਕੀ ਸਰਣਿ ਪਇਆ ਗਤਿ ਪਾਈਐ। ” (ਪਿਆ, ਡਿਗਿਆ) 
- ਮਾਝ ੫. ੪੧, ੩:੧ (106) 
“ਕਾਇਆ ਹੰਸ ਕਿਆ ਪ੍ਰੀਤਿ ਹੈ ਜਿ ਪਇਆ ਹੀ ਛਡਿ ਜਾਇ। ? 
- ਗੂਜ ੩, ਵਾਰ ੭ਸ, ੩, ੧:੧ (511) 
(7) ਗਿਆ 
“ਬੀਚੁ ਨ ਕੋਇ ਕਰੇ ਅਕ੍ਰਿਤ ਘਣੁ ਵਿਛੁੜਿ ਪਇਆ। ” 
- ਬਿਹਾ ੫, ਛੰਤ ੭, ੩੧ (546) 





2556 


“ਆਦਿ ਪੁਰਖੁ ਅਪਰੰਪਰ ਸੋ ਪੁਭੁ ਹਰਿ ਨਾਮੁ ਰਿਦੈ ਲੈ ਪਾਰਿ ਪਇਆ। ? (ਹੋ 
ਗਿਆ) 
- ਰਾਮ ੧, ਅਸ ੭, ੮੨ (906) 


ਕੂਚ, ਚਲਾਣਾ, ਰਵਾਨਗੀ 
““ਜੂਠਿ ਲਹੈ ਜੀਉ ਮਾਜੀਐ ਮੋਖ ਪਇਆਣਾ ਹੋਇ। ” 


- ਗੂਜ ੧, ੧, ੨੨ (489) 
“ਸਾਹਿਬੁ ਸਿਮਰਹੁ ਮੇਰੇ ਭਾਈਹੋ ਸਭਨਾ ਏਹੁ ਪਇਆਣਾ। ” (ਕੂਚ ਕਰਨਾ, ਮਰਨਾ) 
- ਵਡ ੧, ਅਲ ੧, ੨:੧ (579) 
ਹੋਰ ਰੂਪ: 
ਪਇਆਣੇ - 
“ਕਲਿ ਕਲੇਸ ਸਭ ਦੂਰਿ ਪਇਆਣੇ। ” (ਕੂਚ ਕਰ/ਚਲੇ ਗਏ) 
- ਮਾਝ ੫, ੩੮, ੧:੨ (105) 


ਭਜ ਜਾਣਾ, ਕੂਚ ਕਰ ਜਾਣਾ 
“ਜਹ ਅਨੰਦੁ ਦੁਖੁ ਦੂਰਿ ਪਇਆਨਾ। ”” 
- ਪ੍ਰਭਾ ਕਬ, ੧, ੨੧ (1349) 


ਪਾਤਾਲ ਵਿਚ 
“ਬਿਨੁ ਗੁਰ ਪੂਛੇ ਜਾਇ ਪਇਆਰੀ। ”” 
- ਗਉ ੧, ਅਸ ੯, ੨:੩ (224) 


ਪਾਤਾਲ ਲੋਕ, ਪ੍ਰਿਥਵੀ ਤੋ ਹੇਠਲਾ ਲੋਕ 
“ਸੁਰਗ ਪਇਆਲ ਮਿਰਤ ਭੂਅ ਮੰਡਲ ਸਰਬ ਸਮਾਨੋ ਏਕੈ ਓਹੀ। ” 
- ਗਉਂ ੫, ੧੨੯", ੧:੧ (207) 


“ਉਚਾ ਚੜੈ ਸੁ ਪੰਵੈ ਪਇਆਲਾ। ” (ਪਾਤਾਲ ਵਿਚ ਡਿਗਦਾ ਹੈ) (ਭਾਵ ਅਹੰਕਾਰੀ 


ਡਿਗਦਾ ਹੈ) 
- ਆਸਾ ੫. ੧੩, ੩੧ (374) 
(ਮਹਾਨਕੋਸ਼ ਇਸ ਦੇ ਅਰਥ “ਥਲੇ” ਕਰਦਾ ਹੈ) 
“ਨਾ ਤਦਿ ਸੁਰਗੁ ਮਛੁ ਪਇਆਲਾ। ” (ਪਾਤਾਲ ਲੋਕ) 
- ਮਾਰੂ ੧, ਸੋਲ ੧੫, ੩:੧ (1035) 
ਪਇਆਲਿ - 
“ਤੇਰਾ ਅੰਤੁ ਨ ਪਾਇਆ ਸੁਰਗਿ ਮਛਿ ਪਇਆਲਿ ਜੀਉ। ” (ਪਾਤਾਲ ਵਿਚ) 
- ਸਿਰੀ ੧, ਅਸ ੨੮, ੧੨ (71) 
(1) ਪਾਤਾਲ ਵਿਚ, ਵੇਖੋ “ਪਇਆਲ” 
“ਸੁਣੀਐ ਏਕੁ ਵਖਾਣੀਐ ਸੁਰਗਿ ਮਿਰਤਿ ਪਇਆਲਿ। ” 
- ਮਾਰੂ ੩, ਵਾਰ ੧੫ਸ, ੧, ੧:੧ (1091) 
(2) ਥਲੇ, ਹੇਠਾਂ 





ਘਿਉ 


“ਸੁਇਨੇ ਕੈ ਪਰਬਤਿ ਗੁਫਾ ਕਰੀ ਕੈ ਪਾਣੀ ਪਇਆਲਿ। ” 
- ਮਾਝ ੧, ਵਾਰ ੪ਸ, ੧, ੧:੧ (139) 
ਪਇਆਲੀ --- ਪਾਤਾਲ ਵਲ 
“ਇਹੁ ਮਨੂਆ ਖਿਨੁ ਊਭ ਪਇਆਲੀ ਭਰਮਦਾ ਇਕਤੁ ਘਰਿ ਆਣੈ ਰਾਮ। ” 
- ਆਸਾ ੪, ਛੰਤ ੯, ੫:੨ (443) 
ਹੋਰ ਰੂਪ: 
ਪਇਆਲੇ - 
“ਗਾਵਹਿ ਮੋਹਣੀਆ ਮਨੁ ਮੋਹਨਿ ਸੁਰਗਾ ਮਛ ਪਇਆਲੇ। ” (ਪਾਤਾਲ ਦੀਆਂ) 
- ਜਪੁ ੧, ੨੭, ੧੧ (6) 


“ਆਆਵੈ ਜਾਇ ਭਵਾਈਐ ਪਇਐ ਕਿਰਤਿ ਕਮਾਇ। ” (ਭਾਵ ਕਰਮ- ਲੇਖ ਲਿਖੇ 
ਜਾਣ ਕਰਕੇ) 
- ਸਿਰੀ ੧, ਅਸ ੧੦, ੭:੧ (59) 
“ਤਿਤੁ ਘਿਇ ਹੋਮ ਜਗ ਸਦ ਪੂਜਾ ਪਇਐ ਕਾਰਜੁ ਸੋਹੈ। ” (ਪੈਣ ਕਰਕੇ) 
- ਮਾਝ ੧, ਵਾਰ ੨੬ਸ, ੧, ੧੨੨ (150) 
“ਪਇਐ ਕਿਰਤਿ ਕਮਾਵਣਾ ਕੋਇ ਨ ਮੇਟਣਹਾਰ। ” (ਕੀਤੇ ਕਰਮਾਂ ਅਨੁਸਾਰ ਜੋ 
ਕਿਰਤ (ਸੁਭਾ) ਬਣ ਚੁਕਾ ਹੈ) 
- ਸੂਹੀ ੩, ਅਸ ੩, ੧੯੨੨ (756) 
“ਵਿਣੁ ਭੈ ਪਇਐ ਭਗਤਿ ਨ ਹੋਇ। ” (ਪੈਣ ਦੇ) 
- ਬਿਲਾ ੧, ਅਸ ੧, ੧:੩ (831) 
(1) ਪੜੀ 
“ਜਿਨ ਗੁਰਮੁਖਿ ਹਿਰਦਾ ਸੁਧੁ ਹੈ ਸੇਵ ਪਈ ਤਿਨ ਥਾਇ। ”” (ਭਾਵ ਸਫਲ ਹੋਈ) 
- ਸਿਰੀ ੩, ੩੭, ੫:੨ (28) 
“ਗੁਰਮੁਖੀਆ ਸੋਹਾਗਣੀ ਤਿਨ ਦਇਆ ਪਈ ਮਨਿ ਆਇ। ?” 
- ਸਿਰੀ ੪, ੬੯, ੨੧੧ (41) 
(2) ਭਈ, ਹੋਈ 
“ਵਿਰਲੇ ਕਉ ਸੋਝੀ ਪਈ ਗੁਰਮੁਖਿ ਮਨੁ ਸਮਝਾਇ। ” 
- ਸਿਰੀ ੧, ਅਸ, ੧੪, ੮:੨ (62) 


““ਥਾਲੈ ਵਿਚਿ ਤੈ ਵਸਤੂ ਪਈਓ ਹਰਿ ਭੋਜ ਨੁ ਅੰਮ੍ਰਿਤੁਸਰੁ । ” 
- ਸੋਰ ੪, ਵਾਰ ਦਸ, ੩, ੧:੧ (645) 


(1) ਹੋਈ, ਪਈ 
“ਬਾਰਿ ਵਿਡਾਨੜੈ ਹੁੰਮਸ ਧੁੰਮਸ ਕੂਕਾ ਪਈਆ ਰਾਹੀ। ” 
- ਗੂਜ ੫, ਵਾਰ, ੧੦ਸ, ੫. ੧:੧ (520) 
“ਹਉਮੈ ਜਾਇ ਤ ਨਿਰਮਲੁ ਹੋਵੈ ਗੁਰਮੁਖਿ ਪਰਚੈ ਪਰਮਪਦੁ ਪਈਆ। ”? 
(ਪਾਈ/ਪਾਈਦੀ ਹੈ) 
- ਬਿਲਾ ੪, ਅਸ ੨੭੨ (834) 





2558 


(2) ਪਾਵਾਂ, ਧਰਾਂ 
“ਸਤਿਗੁਰੁ ਦਇਆ ਕਰੇ ਪ੍ਰਭੁ ਮੇਲੇ ਮੈ ਤਿਸੁ ਆਗੈ ਸਿਰੁ ਕਟਿ ਕਟਿ ਪਈਆ। ” 
- ਬਿਲਾ ੪, ਅਸ ੬, ੧":੨ (836) 
ਪਈਅਸਿ --- (1) ਧੈ ਗਈ, ਢਹਿ ਗਈ 
“ਤੂ ਸਹੁ ਅਗਮੁ ਅਤੋਲਵਾ ਹਉ ਕਹਿ ਕਹਿ ਢਹਿ ਪਈਆਸਿ ਜੀਉ। ” 
- ਸੂਹੀ ੧, ਕੂਚ ੨:੮ (762) 
(2) ਪਈ ਹੋਈ ਹੈ 
“ਅੰਤਰਿ ਅਗਿਆਨ ਦੁਖੁ ਭਰਮੁ ਹੈ ਵਿਚਿ ਪੜਦਾ ਦੂਰਿ ਪਈਆਸਿ। ” 
- ਸਿਰੀ ੪, ੬੭, ੩੨ (40) 
ਹੋਰ ਰੂਪ: 
ਪਈਆਸੁ - 
“ਕਸਤੂਰੀ ਕੈ ਭੋਲੜੇ ਗੰਦੇ ਡੂੰਮਿ ਪਈਆਸੁ। ” (ਪਈ ਭਾਵ ਡਿਗੀ ਹੈ) 
- ਸਿਰੀ ੪, ਵਾਰ ੧੫ਸ, ੫, ੨੨ (89) 


- ਮਾਝ ੫. ਬਾਰਾ ੧੧:੮ (135) 


“ਜਿਸੁ ਲੜਿ ਲਗਿਐ ਜੀਵੀਐ ਭਵਜਲੁ ਪਈਐ ਪਾਰਿ। ”” 
- ਗਉ ੫, ੧੭੧", ੩:੧ (218) 
(2) ਪਾਈਦੇ ਹਨ 
“ਨਿਹਕਪਟ ਸੇਵਾ ਕੀਜੈ ਹਰਿ ਕੇਰੀ ਤਾਂ ਮੇਰੇ ਮਨ ਸਰਬ ਸੁਖ ਪਈਐ। ” 
- ਗੋਂਡ ੪, ੫, ੩੨ (861) 


“ਦੁਯੈ ਪਾਈ ਵਿਗੁਚੀਐ ਗਲਿ ਪਈਸੁ ਜਮ ਕੀ ਫਾਸ। ” 
- ਮਾਝ ੫, ਬਾਰਾ ੫:੩ (134) 


“ਜਨ ਭਗਤਨ ਕੋ ਕਹੋ ਨ ਮਾਨੋ ਕੀਓ ਅਪਨੋ ਪਈਹੈ । ? 
- ਗੂਜ ਕਬ, ੧, ੨੨ (524) 


(2) ਪ੍ਰਾਪਤ ਹੋਣਾ 
“ਰਤਨ ਜਨਮੁ ਖੋਇਓ ਪ੍ਰਭੁ ਬਿਸਰਿਓ ਇਹੁ ਅਉਸਰੁ ਕਤ ਪਈਹੈ । ” 
- ਗੂਜ ਕਬ, ੧, ੩੨ (524) 


(3) ਪਾਵੇਗਾ ਭਾਵ ਸਕਦਾ 
“ਐਸੋ ਇਹੁ ਸੰਸਾਰ ਪੇਖਨਾ ਰਹਨੁ ਨ ਕੋਊ ਪਈਹੈ ਰੇ। ” 
- ਬਿਲਾ ਕਬ, ੧, ੧":੧ (855) 


“ਸਰਣਿ ਪਏ ਪਭ ਆਪਣੇ ਗੁਰੁ ਹੋਆ ਕਿਰਪਾਲੂ। ”” 





ਪਿ 


- ਸਿਰੀ ੫, ੮੬, ੧੧ (48) 
(2) ਭਏ, ਹੋਏ 
“ਹਰਿ ਕਾ ਭਾਣਾ ਭਗਤੀ ਮੰਨਿਆ ਸੇਭਗਤ ਪਏ ਦਰਿ ਥਾਇ। ” (ਕਬੂਲ/ ਸਫਲ 
ਹੋਏ) 
- ਸਿਰੀ ੩, ਅਸ ੧੯, ੩੨ (65) 
(3) ਧੈ ਗਏ, (ਜਾ ਡਿਗੇ) 
“ਏਹੁ ਜਗੁ ਜਲਤਾ ਦੇਖਿ ਕੈ ਭਜਿ ਪਏ ਸਤਿਗੁਰ ਸਰਣਾ। ” 
- ਸਿਰੀ ੩, ਅਸ ੨੫, ੬੧ (70) 
“ਨਾਨਕ ਆਇ ਪਏ ਸਰਣਾਏ । ”” 
- ਆਸਾ ੫, ੮੯, ੪:੪ (393) 
(4) ਪਏ ਹੋਏ ਹਨ, ਪੈ ਗਏ 
“ਭਰਮ ਮੋਹ ਕਛੁ ਸੁਝਸਿ ਨਾਹੀ ਇਹ ਪੈਖਰ ਪਏ ਪੈਰਾ। ? 
੍‌੍ - ਗਉਂ ੫, ੧੬੩", ੨:੨ (216) 
(5) ਡਿਗੇ ਹੋਏ 
“ਧਰਤਿ ਅਸਮਾਨੁ ਨ ਝਲਈ ਵਿਚਿ ਵਿਸਟਾ ਪਏ ਪਚੰਨਿ। ” 
- ਗਉ ੩, ਅਸ ੯, ੫:੨ (233) 
(6) ਸਹਾਇਕ ਕਿਰਿਆ 
“ਤਿਸੁ ਸਰਣਾਈ ਢਹਿ ਪਏ ਪਿਆਰੇ ਜਿ ਅੰਤਰਜਾਮੀ ਜਾਣੁ। ”? 
- ਸੋਰ ੫, ਅਸ ੨, ੮੨ (641) 
“ਬਹੁਤੇ ਫੇਰ ਪਏ ਕਿਰਪਨ ਕਉ ਅਬ ਕਿਛੁ ਕਿਰਪਾ ਕੀਜੈ । ? 
- ਧਨਾ ੩, ੯, ੨੯੧ (666) 
(7) ਧੈ ਗਏ ਭਾਵ ਝਪੜੇ 
“ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ । ”” 
- ਸਲੋ ਫਰ, ੯੯੨ (1383) 


ਪਛਮ, ਸੂਰਜ ਅਸਤ ਹੋਣ (ਡੁਬਣ) ਦੀ ਦਸ਼ਾ, ਭਾਵ ਪਿਛਲਾ 
“ਪਸਚਮ ਦੁਆਰੇ ਕੀ ਸਿਲਓੜ। ” (ਭਾਵ ਜਿਥੇ ਹਨੇਰਾ/ਅਗਿਆਨਤਾ ਹੈ) 
- ਭੈਰ ਕਬ, ੧੦, ੩੧ (1159) 


- ਮਾਰੂ ੫, ਵਾਰ ੧ਪਸ, ੫. ੩:੨ (1099) 


- ਮਾਰੂ ੫, ਵਾਰ ੨੦ਸ, ੫, ੨:੨ (1101) 
(2) ਪਸੰਦ, ਚੰਗਾ ਲਗਨ ਵਾਲਾ 
“ਨੈਣ ਪਸੰਦੋ ਸੋਇ ਪੇਖਿ ਮੁਸਤਾਕ ਭਈ। ” (ਅਖਾਂ 
ਸੁੰਦਰ) 
ਆਸਾਂ ੫, ੧੦੫, ੩੧ (397) 
ਪਸਰਈਆ -- ਫੈਲਿਆ ਹੋਇਆ 





2560 


“ਏਕ ਦ੍ਰਿਸਟਿ ਸਭ ਸਮ ਕਰਿ ਜਾਣੈ ਨਦਰੀ ਆਵੈ ਸਭੁ ਬ੍ਰਹਮੁ ਪਸਰਈਆ। ” 
- ਬਿਲਾ ੪, ਅਸ, ੧, ੭:੨ (833) 
ਫੈਲੇ 
“ਪਸਰਹਿ ਕਲਾ ਸਹਜ ਪਰਗਾਸ। ”” 
- ਗਉ ਕਬ, ਥਿਤੀ ੧੬:੨ (344) 
ਫੈਲ 
“ਨਿਰਮਲ ਜੋਤਿ ਪਸਰਿ ਰਹੀ ਜੋਤੀ ਜੋਤਿ ਮਿਲਾਈ। ”” 
- ਆਸਾ ੩, ਅਸ ੨੬, ੫:੨ (424) 
ਹੋਰ ਰੂਪ: 
ਪਸਰਿਓ - 
ਆਪਿ ਹੋਇ ਅਨਤ ਤਰੰਗ। ” (ਫੈਲਿਆ) 
- ਗਉ ੫. ਸੁਖ ੯, ੮:੫ (275) 
“ਤਬ ਹਮ ਇਤਨਕੁ ਪਸਰਿਓ ਤਾਨਾਂ। ” (ਖਿਲਾਰਿਆ, ਫੈਲਾਇਆ) 
- ਆਸਾ, ਕਬ, ੩੬, ੧:੨ (484) 
ਪਸਰਿਆ - 
“ਗੁੜੁ ਮਿਠਾ ਮਾਇਆ ਪਸਰਿਆ ਮਨਮੁਖੁ ਲਗਿ ਮਾਖੀ ਪੰਚੈ ਪਚਾਇ। ”” 
(ਖਿਲਰਿਆ, ਫੈਲਿਆ) 
- ਸਿਰੀ ੪, ੭੦, ੧:੩ (41) 
ਪਸਰੀ - 


“ਬਿਖੁ ਬਿਖਿਆ ਪਸਰੀ ਅਤਿਘਨੀ। ” (ਫੈਲੀ) 


- ਗਉ ੫, ੧੪੦”, ੨:੧ (210) 
ਪਸਰੀਆ - 
“ਬਾਹਰਿ ਕਾਢਿ ਬਿਖੁ ਪਸਰੀਆ ਪਿਆਰੇ ਮਾਇਆ ਮੋਹੁ ਵਧਾਇਆ। ” (ਫੈਲੀ) 
- ਸੋਰ ੫, ਅਸ ੨, ੧੨ (640) 
ਪਸਰੇ - 
“ਪੇਖੁ ਨਾਨਕ ਪਸਰੇ ਪਾਰਬ੍ਹਮ। ”” (ਫੈਲੇ ਹੋਏ ਭਾਵ ਵਿਆਪਕ) 
-ਗਉ ੫. ੧੫੦, ੪:੨ (196) 


- ਗਉ ੫. ਸੁਖ ੨੧, ੮:੨ (292) 


- ਜਪੁ ੧, ੧੬:੨੦ (3) 


- ਮਾਝ ੧, ਵਾਰ ੨੭੧੭ (150) 


“ਸੋਹਣੀ ਮੁਖਿ ਮਣੀ ਸੋਚੈ ਕਰੇ ਰੰਗਿ ਪਸਾਉ। ”” 





2561 


- ਸਿਰੀ ੧, ੧, ੨:੨ (14) 
(3) ਮਿਹਰ, ਬਖਸਿਸ਼, ਦਇਆ, ਕ੍ਰਿਪਾਲਤਾ 
“ਮਨੁ ਰੰਗਹੁ ਵਡਭਾਗੀਹੋ ਗੁਰੁ ਤੁਠਾ ਕਰੇ ਪਸਾਉ । ”” 
- ਸਿਰੀ ੪, ੬੭, ੨:੧ (40) 


“ਧਨਿ ਸਤਿਗੁਰੁ ਸੇਵਿਓ ਜਿਸੁ ਪਸਾਇ ਗਤਿ ਅਗਮ ਜਾਣੀ। ” 
- ਸਵ ੩, ੮:੨ (1393) 


2੩੩ 


ਫੈਲਾ 
“ਮੋਹ ਪਸਾਰ ਨਹੀ ਸੰਗਿ ਬੇਲੀ ਬਿਨੁ ਹਰਿ ਗੁਰ ਕਿਨਿ ਸੁਖੁ ਪਾਇਆ। ”? 
- ਮਾਰੂ ੧, ਸੋਲਾ ੨੨, ੪:੩ (1043) 
ਫੈਲਾਂਦੇ, ਪਸਾਰਦੇ 
“ਥਥਾ ਥਿਰੁ ਕੋਊ ਨਹੀ ਕਾਇ ਪਸਾਰਹੁ ਪਾਵ। ” 
- ਗਉਂ ੫. ਬਾਅ ੩੩੧ (257) 
ਖਿਲਾਰਣਾ, ਫੈਲਾਣਾ 
“ਆਪੇ ਗੁਪਤੁ ਆਪੇ ਹੈ ਪਰਗਟੁ ਅਪਣਾ ਆਪੁ ਪਸਾਰਣਾ। ”” 
- ਮਾਰੂ ੫, ਸੋਲਾ ੬, ੪:੩ (1077) 
ਫੈਲਾਉ'ਦਿਆਂ, ਖਿਲਾਰਦਿਆਂ 
“ਹਾਥ ਪਾਵ ਪਸਾਰਤ ਬਿਲਮੁ ਤਿਲੁ ਲਾਗੈ ਤਬਲਗੁ ਮੇਰਾ ਮਨੁ ਰਾਮ ਸਮਾਰੈ। ? 
- ਆਸਾ ੪, ੬੨, ੩੨ (368) 
ਫੈਲਾਓ, ਖਿਲਾਰਾ 
“ਆਪਿ ਇਕੰਤੀ ਆਪਿ ਪਸਾਰਾ। ”” 
- ਮਾਝ ੫, ੪੮, ੩੨ (108) 
(1) ਖਿਲਾਰ/ਫੈਲਾ ਕੇ 
“ਉਰਵਾਰਿ ਪਾਰਿ ਮੇਰਾਸਹੁ ਵਸੈ ਹਉ ਮਿਲਉਗੀ ਬਾਹ ਪਸਾਰਿ। ” 
- ਗਉ ੧, ੧੯, ੩:੨ (157) 
“ਭਉ ਕਹਿ ਆਗੈ ਬਦਨੁ ਪਸਾਰਿ। ” (ਮੂੰਹ ਲੰਮਾ ਕਰਕੇ) 
- ਰਾਮ ਕਬ, ੪, ੧":੨ (969) 


ਹੋਰ ਰੂਪ: 
ਪਸਾਰਿਓ - 
“ਬ੍ਹਮੁ ਪਸਾਰੁ ਪਸਾਰਿਓ ਭੀਤਰਿ ਸਤਿਗੁਰ ਤੇ ਸੋਝੀ ਪਾਈ। ” (ਖਿਲਾਰਿਆ) 


- ਧਨਾ ੫, ੩, ੨੧੨ (671) 


ਪਸਾਰਿਆਂ - 
“ਮਾਇਆ ਜਾਲੂ ਪਸਾਰਿਆ ਭੀਤਰਿ ਚੋਗ ਬਣਾਇ। ” (ਖਿਲਾਰਿਆ) 

- ਸਿਰੀ ੫, ੯੧, ੩:੧ (50) 
“ਜੋਤੀ ਜੋਤਿ ਮਿਲੀ ਸੁਖੁ ਪਾਇਆ ਜਨ ਨਾਨਕ ਇਕੁ ਪਸਾਰਿਆ ਜੀਉ। ” (ਸਾਰੇ 
ਵਿਆਪਕ ਦਿਸਦਾ ਹੈ) 





2562 


- ਮਾਝ ੫, ੧੦, ੪:੩ (97) 
(2) ਖੋਲ ਕੇ 
“ਦੇਖਹੁ ਪਸਾਰਿ ਨੈਨ ਸੁਨਹੁ ਸਾਧੂ ਕੇ ਬੈਨ ਪ੍ਰਾਨਪਤਿ ਚਿਤਿ ਰਾਖੁ ਸਗਲ ਹੈ 
ਮਰਨਾ। ” 
- ਧਨਾ ੫, ੩੦, ੧":੨ (678) 
(3) ਭਾਵ ਚੁਕਣਾ 
“ਹਾਥੁ ਪਸਾਰਿ ਸਕੈ ਕੋ ਜਨ ਕਉ ਬੋਲਿ ਸਕੈ ਨ ਅੰਦਾਜਾ। ? (ਹੱਥ ਚੱਕ ਸਕੇ) 
-ਬਿਲਾ ਕਬ, ੫, ੧:੨ (856) 
(1) ਪਾਸਾਰੇ/ਖਿਲਾਰੇ ਵਾਲੇ ਭਾਵ ਗੁਹਿਸਥੀ 
“ਤਾੜੀ ਲਾਗੀ ਤ੍ਰਿਪਲੁ ਪਲਟੀਐ ਛੂਟੈ ਹੋਇ ਪਸਾਰੀ। ” 
- ਗਉ ਕਬ, ੫੩, ੨:੨ (334) 
(2) ਪਸਾਰਾ, ਖਿਲਾਰੇ 
“ਏਹ ਸਭਿ ਧੜੇ ਮਾਇਆ ਮੋਹ ਪਸਾਰੀ। ” 
- ਆਸਾ ੪, ੫੪, ੩੧ (366) 
“ਸੰਗਿ ਨਾਹੀ ਰੇ ਸਗਲ ਪਸਾਰੀ। ? (ਖਿਲਾਰਾ) 
-ਰਾਮ ੫, ੧੮, ੩:੨ (888) 


(3) ਖਿਲਾਰੀ 
“ਸਭਿ ਜਾਚਿਕ ਤੂ ਏਕੋ ਦਾਤਾ ਮਾਗਹਿ ਹਾਥ ਪਸਾਰੀ। ” (ਖਿਲਾਰ ਕੇ, ਟੱਡ ਕੇ) 

- ਗੂਜ ੪, ਅਸ ੧, ੩੨ (507) 
“ਅਪਨੀ ਮਾਇਆ ਆਪਿ ਪਸਾਰੀ ਆਪਹਿ ਦੇਖਨਹਾਰਾ। ” (ਖਿਲਾਰੀ) 


- ਬਿਹਾ ੯, ੨, ੨੧ (537) 


ਖਿਲਾਰਾ, ਪਸਾਰਾ 
“ਗੋਇਲਿ ਆਇਆ ਗੋਇਲੀ ਕਿਆ ਤਿਸੁ ਡੰਫੁ ਪਸਾਰੁ । ? 
- ਸਿਰੀ ੫, ੯੨, ੧:੧ (50) 


“ਮਨ ਪਿਆਰਿਆ ਜੀ ਮਿਤ੍ਰਾ ਹਰਿ ਬਿਨੁ ਝੂਠੁ ਪਸਾਰੇ । ” 
- ਸਿਰੀ ੫, ਛੰਤ ੨, ੨:੧ (79) 
(2) ਖੋਲ੍ਹ ਕੇ 
“ਕਾਲੁ ਬਿਆਲੁ ਜਿਉ ਪਰਿਓ ਡੋਲੈ ਮੁਖੁ ਪਸਾਰੇ ਮੀਤ। ”? 
- ਸੋਰ ੯, ੧, ੧੨ (631) 
“ਹਿਰਦੈ ਕਾਮ ਕਾਮਨੀ ਮਾਗਹਿ ਰਿਧਿ ਮਾਗਹਿ ਹਾਥੁ ਪਸਾਰੇ। (ਹੱਥ ਟੱਡ ਕੇ) 
- ਰਾਮ ੪, ੬, ੨:੨ (882) 
“ਆਇਓ ਸਾਮ ਨਾਨਕ ਓਟ ਹਰਿ ਕੀ ਲੀਜੈ ਭੁਜਾ ਪਸਾਰੇ। ” (ਬਾਂਹ ਲੰਮੀ ਕਰਕੇ) 
- ਮਾਰੂ ੫, ੨, ੪੮੨ (999) 
(3) ਭਾਵ ਪਾਇਆ ਹੈ 
“ਨਾਮੁ ਤੇਰਾ ਦੀਵਾ ਨਾਮੁ ਤੇਰੋ ਬਾਤੀ ਨਾਮੁ ਤੇਰੋ ਤੇਲੁ ਲੇ ਮਾਹਿ ਪਸਾਰੇ। ” (ਲੈ ਕੇ 
ਵਿਚ ਪਾਇਆ ਹੈ) 
- ਧਨਾ ਰਵਿ, ੩, ੨:੧ (694) 





2563 


“ਨੇਤ ਪਸਾਂਰੈ ਤਾ ਨਿਰਾਰਥ ਕਾਜਾ। ”” 

- ਗਉਂ ੫, ੮੦, ੨:੪ (179) 
(2) ਖਿਲਾਰੇ, ਲੰਮੇ ਕਰੇ 
“ਕਬ ਕੋ ਨਾਚੈ ਪਾਵ ਪਸਾਰੈ ਕਬ ਕੋ ਹਾਥ ਪਸਾਰੈ । ” 

- ਆਸਾ ੪, ੬੨, ੩੧ (368) 


“ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ । ” 
- ਮੁੰਦਾ ੫, ੧:੫ (1429) 
ਪਸਾਰੋਵਾ ---- ਪਸਾਰਾ 
“ਬਾਬਾ ਆਇਆ ਹੈ ਉਠਿ ਚਲਣਾ ਇਹੁ ਜਗੁ ਝੂਠੁ ਪਸਾਰੋਵਾ। ” 
- ਵਡ ੧, ਅਲਾ ੫, ੧:੧ (581) 


- ਸਿਰੀ ੧, ੨੭, ੩੨ (24) 


“ਨੈਣ ਮਹਿੰਜੇ ਤਰਸਦੇ ਕਦਿ ਪਸੀ ਦੀਦਾਰੁ । ? 
- ਮਾਰੂ ੫, ਵਾਰ ੧ੋਸ, ੫, ੧:੨ (1094) 
ਹੋਰ ਰੂਪ: 
ਪਸੀਐ - 
“ਇਕੋ ਸਿਰਜਣਹਾਰੁ ਨਾਨਕ ਬਿਆ ਨ ਪਸੀਐ। ”” (ਵੇਖੀਏ) 
- ਗੂਜ ੫, ਵਾਰ ੧੩ਸ, ੫, ੧:੨ (521) 


“ਕੁਦਮ ਕਰੇ ਪਸੁ ਪੰਖੀਆਂ ਦਿਸੈ ਨਾਹੀ ਕਾਲੂ। ” 
- ਸਿਰੀ ੫, ੭੩, ੨੧ (43) 
ਹੋਰ ਰੂਪ: 


ਪਸੂ - 
“ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸੂ ਉਪਾਏ। ” 


- ਗਉ ੧, ੧੭, ੨੧ (156) 
“ਮਨਮੁਖ ਤਤੁ ਨ ਜਾਣਨੀ ਪਸੂ ਮਾਹਿ ਸਮਾਨਾ। ” (ਪਸੂ ਸੁਭਾਅ) 
-ਮਾਰੂ ੧, ਅਸ ੧, ੩:੩ (1009) 


= ਪੱਸਆਂ -- 
“ਉਰਝਿ ਰਹਿਓ ਰੇ ਬਾਵਰ ਗਾਵਰ ਜਿਉ ਕਿਰਖੈ ਹਰਿਆਇਓ ਪਸੂਆ। ” 
- ਗਉ ੫, ੧੨੭", ੧":੨ (206) 
“ਮਿਰਤੁ ਹਸੈ ਸਿਰ ਉਪਰੇ ਪਸੂਆ ਨਹੀ ਬੂਝੈ। ” (ਭਾਵ ਬੇਸਮਝ, ਅਗਿਆਨੀ) 
- ਬਿਲਾ ੫, ੩੬, ੧:੧ (809) 





2564 


-੨੮ ਪਸੂ#ਹਾਰੀ, ਜੀਵ ਮਾਰਨ ਵਾਲਾ, ਇਥੇ ਮਛੀਆਂ ਫੜਨ ਵਾਲਾ, ਮਾਹੀਗੀਰ 
“ਜਿਉ ਮੀਨਾ ਹੇਰੈ ਪਸੂਆਰਾ। ” 


- ਗੋਂਡ, ਨਾਮ, ੨, ੨੧ (873) 


“ਹਠ ਮਝਾਹੂ ਮਾ ਪਿਰੀ ਪਸੇ ਕਿਉ ਦੀਦਾਰੁ । ” (ਭਾਵ ਦਿਸੇ) 
- ਸਿਰੀ ੫, ਛੱਤ ੩, ੧੩:੧ (80) 


“ਉਤਰਿ ਦਖਿਣਹਿ ਪੁਬਿ ਅਰੁ ਪਸੂਮਿ ਜੈਜੈ ਕਾਰੁ ਜਪੰਥਿ ਨਰਾ। ” 
- ਸਵ ੩, ੧੬ (1392) 


“ਚਿੜੀ ਚੁਹਕੀ ਪਹ ਫੁਟੀ ਵਗਨਿ ਬਹੁਤੁ ਤਰੰਗ। ”? 
- ਗਉ ੫. ਵਾਰ ੬ਸ, ੫. ੧:੧ (319) 


ਪਹਨਾਮ ---- ਲੁਕੇ ਹੋਏ, ਜੋ ਕਿਸੇ ਗਿਣਤੀ ਵਿਚ ਨਾ ਹੋਣ, ਗੁਮਨਾਮ 
- ਬਿਲਾ ੫, ੭੬, ੨੧ (819) 


ਪਹਨਾਮੀ ---- ਲੁਕਾਉ, ਛੁਪਾ 
“ਤਿਸੁ ਨਾਲਿ ਕਿਆ ਚਲੈ ਪਹਨਾਮੀ। ” 
- ਬਿਲਾ ੩, ੧, ੪:੩ (833) 


ਦਿਨ ਰਾਤ ਦਾ ਅਠਵਾਂ ਭਾਗ, ਤਿੰਨ ਘੰਟੇ ਦਾ ਸਮਾਂ, ਸਮੇ ਦੀ ਇਕ ਇਕਾਈ 
“ਆਠ ਪਹਰ ਪ੍ਰਭੁ ਧਿਆਇ ਤੂੰ ਗੁਣ ਗੋਵਿੰਦ ਨਿਤ ਗਾਉ। ? 
ਇ - ਸਿਰੀ ੫, ੭੭, ੧੯੨ (44) 
ਹੋਰ ਰੂਪ: 
ਪਹਰਾ - 
“ਵਿਸੁਏ ਚਸਿਆ ਘੜੀਆਂ ਪਹਰਾ ਥਿਤੀ ਵਾਰੀ ਮਾਹੁ ਹੋਆ। ? (ਪਹਰ ਦਾ ਬਹੁ 
ਵਚਨ) 
- ਆਸਾ ੧, ੨, ੨੯੧ (12) 
ਪਹਰਿ - 
“ਚਉਥੈ ਪਹਰਿ ਸਬਾਹ ਕੈ ਸੁਰਤਿਆ ਉਪਜੈ ਚਾਉ। ” (ਪਹਰਾਂ ਵਿਚ) 
- ਮਾਝ ੧, ਵਾਰ ੧੮ਸ, ੨, ੧:੪ (146) 
ਪਹਰੀ - 
“ਸਤੀ ਪਹਰੀ ਸਤੁ ਭਲਾ ਬਹੀਐ ਪੜਿਆ ਪਾਸਿ। ? (ਪਰਫਾਂ ਵਿਚ) 
- ਮਾਝ ੧, ਵਾਰ ੧੮ਸ, ੨, ੧੯ (146) 
“ਘੜੀਏ ਘੜੀਏ ਮਾਰੀਐ ਪਹਰੀ ਲਹੈ ਸਜਾਇ। ”! (ਹਰ ਪਹਰ ਬਾਅਦ) 
- ਸਲੋ ਫਰ, ੪੦੧ (1379) 
ਪਹਰੁ - 
“ਪਹਿਲਾ ਪਹਰੁ ਧੰਧੈ ਗਇਆ ਦੂਜੈ ਭਰਿ ਸੋਇਆ। ” (ਸਮੇ' ਦੀ ਇਕ ਇਕਾਈ) 





2565 


- ਸਿਰੀ ੫, ੭੪, ੩:੧ (43) 
ਪਹਰੂਆ ---- ਪਹਰਾ ਦੇਣ ਵਾਲਾ, ਚੌਕੀਦਾਰ, ਪਹਿਰੇਦਾਰ 
“ਊਠਤ ਸੋਵਤ ਹਰਿ ਸੰਗਿ ਪਹਰੂਆ। ” 
- ਗਉਂ ੫, ੧੫੪, ੧":੧ (196) 
“ਪੰਚ ਪਹਰੂਆ ਦਰ ਮਹਿ ਰਹਤੇ ਤਿਨ ਕਾ ਨਹੀ ਪਤੀਆਰਾ। ” (ਭਾਵ ਇੰਦਰੇ) 
- ਗਉਂ ਕਬ, ੭੩, ੨੧ (339) 
“ਨਿਗਮ ਹੁਸੀਆਰ ਪਹਰੂਆ ਦੇਖਤ ਜਮੁ ਲੇ ਜਾਈ। ” (ਪਹਿਰੇਦਾਰਾਂ ਦੇ ਦੇਖਿਆਂ) 
- ਰਾਮ ਕਬ, ੧੨, ੧੨ (972) 
ਪਹਰੇ ਪਹਰੇ -- ਹਰ ਸਮੇ, ਹਰ ਪਹਿਰ, ਦਿਨ ਰਾਤ 
“ਬਿਨੁ ਹਰਿ ਭਗਤਿ ਕਰਾ ਥਿਤਿ ਪਾਵੈ ਫਿਰਤੋ ਪਹਰੇ ਪਹਰੇ । ” 
- ਗਉਂ ੫, ੧੬੨, ੨:੨ (215) 
(ਕੋਸ਼ ਇਸ ਦੇ ਹੋਰ ਅਰਥ “ਡੰਡੀ ਡੰਡੀ ਭਟਕਣਾ” ਪਾਹਰਾ ਪਾਹਰਾ ਕਰਦੇ ਫਿਰਨਾ, 
ਪੁਸ਼ਾਕਾਂ ਪਹਿਣ ਪਹਿਣ ਕੇ ਫਿਰਣਾ, “ਦਰ ਦਰ ਭਟਕਣਾ ਕਰਦਾ? ਹੈ) 


“ਪਹਿਲੇ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗਰਭਾਸਿ। ? (ਭਾਵ 
ਆਯੂ ਦੇ ਪਹਿਲੇ ਹਿੱਸੇ ਵਿਚ) 
- ਸਿਰੀ ੧, ਪਹ ੧, ੧:੧ (74) 


“ਆਇਓ ਲਾਭੁ ਲਾਭਨ ਕੈ ਤਾਈ ਮੋਹਨਿ ਠਾਗਉਰੀ ਸਿਉ ਉਲਝਿ ਪਹਾ। ”” 


- ਸਾਰ ੫. ੪, ੨੯੧ (1203) 


- ਬਸੰ ੯, ੪, ੧:੧ (1187) 


- ਗਉਂ ੪, ਵਾਰ ੧੨:੩ (306) 


“ਪਹਿਰਿ ਸਿਰਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ। ” (ਸੰਸਾਰ ਵਿਚ) 
- ਸੋਰ ੫, ੯੩, ੨੨ (631) 


“ਦੂਖ ਤਿਸੈ ਪਹਿ ਆਖੀਅਹਿ ਸੂਖ ਜਿਸੈ ਹੀ ਪਾਸਿ। ” 


- ਸਿਰੀ ੧, ੫, ੩:੩ (16) 
“ਗੁਰ ਪਹਿ ਮੁਕਤਿ ਦਾਨੁ ਦੇ ਭਾੜੈ। ” (ਕੋਲ, ਪਾਸ) 
- ਮਾਰੂ ੧, ਸੋਲਾ ੬, ੧੦੧ (1026) 





2566 


(2) ਤੋ, ਪਾਸੋ” 
“ਸਗਲ ਸੰਤਨ ਪਹਿ ਵਸਤੁ ਇਕ ਮਾਂਗਉ। ”” 
- ਮਾਝ ੫, ੧੮, ੧:੧ (99) 
“ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ । ” (ਪਾਸੋ', ਕੋਲੋ) 
- ਸੋਰ ਕਬ, ੯, ੧":੨ (656) 
(3) ਨਾਲੋਂ 
“ਤੋ ਪਹਿ ਦੁਗਣੀ ਮਜੂਰੀ ਦੈਹਉ ਮੋ ਕਉ ਬੇਢੀ ਦੇਹੁ ਬਤਾਈ ਹੋ। ” 
ਚ - ਸੋਰ ਨਾਮ, ੨, ੧੨ (657) 


ਪਹਿਚਾਣਿ --- ਪਛਾਣ, ਵੇਖ 
“ਅਰਧ ਉਰਧ ਬਿਚਿ ਸਮ ਪਹਿਚਾਣਿ।” 
- ਗਉ ਕਬ, ਥਿਤੀ ੧੪:੨ (344) 


- ਭੈਰ ਕਬ, ੬, ੪:੨ (1158) 


- ਗਉ ਕਬ, ਅਸ ੩੯, ੩:੨ (331) 
ਪਹਿਚਾਨੀਐ - 


“ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ। ” (ਭਾਵ ਸਮਝੀਐ) 
- ਮਾਰੂ ਕਬ, ੧੦, ੨:੧ (1105) 


“ਡਾਰੁ ਪਹਿਤਿ ਅਰੁ ਲਾਪਸੀ ਕਰਕਰਾ ਕਾਸਾਰੁ । ” 
- ਆਸਾ ਕਬ, ੧੪, ੪੧ (479) 


ਪਹਿਨਾਮੀਆ - ਲੁਕ ਕੇ ਕੀਤੇ ਕੰਮ, ਭਾਵੇ ਮੰਦੇ ਕੰਮ, ਪਾਪ 
“ਲਖ ਠਗੀਆ ਪਹਿਨਾਮੀਆ ਰਾਤਿ ਦਿਨਸੁ ਜੀਅ ਨਾਲ। ” 
- ਆਸਾਂ ੧, ਵਾਰ ੧੫ਸ, ੧, ੨:੨ (471) 


- ਗਉ ੧, ਅਸ ੧੦, ੧":੧ (225) 


- ਆਸਾਂ ੧, ੩੪, ੨੧ (359) 





2567 


- ਬਸੰ ੧, ਅਸ ੧, ੬:੧ (1187) 


(1) ਪਹਿਣੇ ਜਾਂਦੇ ਹਨ 
“ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ। ” 
- ਮਾਝ ੧, ਵਾਰ ੨੪ਸ, ੧, ੨੨ (149) 
“ਤੂੰ ਦਾਤਾ ਜੀਆ ਸਭਨਾ ਕਾ ਤੇਰਾ ਦਿਤਾ ਪਹਿਰਹਿ ਖਾਇ। ” (ਪਹਿਣਦਾ) 
- ਆਸਾ ੫, ਬਿਰ ੩, ੨੯੧ (432) 
(2) ਪਾਵੇ 
“ਕਢਿ ਕਸੀਦਾ ਪਹਿਰਹਿ ਚੋਲੀ ਤਾਂ ਤੁਮ ਜਾਣੁਹੁਨਾਰੀ। ” 
- ਬਸੰ ੧, ੧੦, ੨੧ (1171) 
ਹੋਰ ਰੂਪ: 
ਪਹਿਰਹੁ - 
“ਹਰਿ ਹਰਿ ਸੀਗਾਰੁ ਬਨਾਵਹੁ ਹਰਿ ਜਨ ਹਰਿ ਕਾਪੜੁ ਪਹਿਰਹੁ ਖਿਮਕਾ। ”” 
(ਪਾਵਹੁ) ੍‌ 
- ਸੋਰ ੪, ਵਾਰ ੨੧੨ (650) 


ਜਾਮਾ, ਪੌਸ਼ਾਕ 
“ਨੀਲੀ ਸਿਆਹੀ ਕਦਾ ਕਰਣੀ ਪਹਿਰਣੁ ਪੈਰ ਧਿਆਨੁ। ”? 
- ਸਿਰੀ ੧, ੭, ੨:੧ (16) 


ਪਾਉਣ ਨਾਲ, ਪਹਿਨਣ ਨਾਲ 
“ਸਾਕਤ ਸਿਰਪਾਉ ਰੇਸਮੀ ਪਹਿਰਤ ਪਤਿ ਖੋਈ। ”” 
- ਬਿਲਾ ੫, ੪੪, ੩੨ (811) 
“ਤਜਿ ਗੋਪਾਲ ਆਠ ਰੰਗਿ ਰਾਚਤ ਮਿਥਿਆ ਪਹਿਰਤ ਖਾਤ। ”! (ਪਹਿਣਨਾ) 
- ਕੇਦਾ ੫, ੭, ੧":੨ (1120) 
“ਪੁਰਿ ਕਰਿ ਕਾਇਆ ਕਪੜੁ ਪਹਿਰਾ ਧੋਵਾ ਸਦਾ ਕਾਰਿ।” 
- ਮਾਝ ੧, ਵਾਰ ੪ਸ, ੧, ੧:੩ (139) 


ਪੁਆਇਆ, ਸਿਰੋਪਾਉ, ਦਿਤਾ, ਵਡਿਆਇਆ, ਆਦਰ ਦਿਤਾ 
“ਅਪੁਨੈ ਠਾਕੁਰਿ ਜੋ ਪਹਿਰਾਇਆ ਬਹੁਰਿ ਨ ਲੇਖਾ ਪੁਛਿ ਬੁਲਾਇਆ। ” (ਭਾਵ 
ਸਿਰੋਪਾਉ ਦਿਤਾ, ਵਡਿਆਇਆ) 

- ਮਾਝ ੫. ੨੫, ੪੧੧ (102) 
“ਨਾਨਕ ਤਿਸੁ ਪਤਿ ਰਾਖਸੀ ਜੋ ਪ੍ਰਭਿ ਪਹਿਰਾਇਆ। ” 

- ਬਿਲਾ ੫, ੪੬, ੪:੨ (812) 
ਪੁਆਵਾਂ, ਪਹਿਨਾਵਾਂ 
“ਦੇਇ ਮੁਹਾਰ ਲਗਾਮੁ ਪਹਿਰਾਵਉ। ” 

- ਗਉ ਕਬ, ੩੧, ੧:੧ (329) 


ਪੌਸ਼ਾਕ, ਕਪੜੇ 
“ਪਹਿਰਾਵਾ ਦੇਖੇ ਊਭਿ ਜਾਹਿ। ” (ਭਾਵ ਸਰੀਰ) 





2568 


- ਬਸੰ ਰਵਿ, ੧, ੧੨ (1196) 


- ਗਉਂ ੧, ਅਸ ੧੦, ੧:੨ (225) 


- ਸ਼ੂਹੀ ੫, ੨੫, ੨੧੧ (742) 


“ਹਰਿ ਹਾਰੁ ਕੰਠਿ ਜਿਨੀ ਪਹਿਰਿਆ ਗੁਰ ਚਰਣੀ ਚਿਤੁ ਲਾਇ। ” 
- ਸਿਰੀ ੩, ੩੫, ੪:੧ (26) 


ਪਹਿਣੇ ਹਨ 
“ਜਿਹ ਪ੍ਰਸਾਦਿ ਆਭੂਖਨ ਪਹਿਰੀਜੈ । ” 


- ਗਉ ੫. ਸੁਖ ੬, ੪:੧ (270) 


ਪਾਏ, ਪਹਿਣੇ 
“ਬਿਪਲ ਬਸਤ੍ਰ ਕੇਤੇ ਹੈ ਪਹਿਰੇ ਕਿਆ ਬਨ ਮਧੇ ਬਾਸਾ। ” 
- ਗਉ ਕਬ, ੬੭, ੧:੧ (338) 
“ਫਰੀਦਾ ਪਾੜਿ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ।” 
- ਸਲੋ ਫਰ, ੧੦੩੦੧ (1383) 
ਪਾਂਦਾ/ਪਹਿਣਦਾ ਹੈ 
“ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇਇ। ”” 
- ਸਲੋ ਫਰ, ੧੦੪੧੧ (1383) 
(1) ਪਾਂਦਾ/ਪਹਿਣਦਾ ਹੈ 
“ਪਹਿਰੈ ਬਾਗਾ ਕਰਿ ਇਸਨਾਨਾ ਚੋਆ ਚੰਦਨ ਲਾਏ । ” 
- ਗਉ ੫, ੧੫੨", ੩੧ (213) 
“ਸੂਹਾ ਵੇਸੁ ਸਭੁ ਉਤਾਰਿ ਧਰੇ ਗਲਿ ਪਹਿਰੈ ਖਿਮਾ ਸੀਗਾਰੁ। ” (ਪਹਿਣੇ, ਪਾਵੇ) 
- ਸੂਹੀ ੩, ਵਾਰ ੪ਸ, ੩, ੧:੪ (786) 
(2) ਪਹਿਰ ਵਿਚ, ਤਿੰਨ ਘੰਟੇ ਦੀ ਇਕ ਇਕਾਈ ਵਿਚ 
“ਪਹਿਲੈ ਪਹਿਰੈ ਫੁਲੜਾ ਫਲੂ ਭੀ ਪਛਾ ਰਾਤਿ। ” 
- ਸਲੋ ਫਰ, ੧੧੨:੧ (1384) 
ਪਹਿਲਾਂ, ਅਵਲ 
“ਪਹਿਲ ਪੁਰਸਾਬਿਰਾ। ” 
- ਧਨਾ ਨਾਮ, ੪, ੧":੧ (693) 
“ਪਹਿਲ ਬਸੰਤੈ ਆਗਮਨਿ ਤਿਸ ਕਾ ਕਰਹੁ ਬੀਚਾਰੁ । ” 
- ਸੂਹੀ ੩, ਵਾਰ ੧੯ਸ, ੨, ੨੨੧ (791) 
ਪਹਿਲਾਂ ਤੋ” 
“'ਓਅੰ ਪ੍ਰਿਅ ਪ੍ਰੀਤਿ ਚੀਤਿ ਪਹਿਲਰੀਆ। ” (ਭਾਵ ਧੁਰ ਤੋ” ਹੀ) 





2569 


- ਸਾਰ ੫. ੪੫, ੧":੧ (1213) 
ਪਹਿਲਵਾਨੜਾ - ਲਾਡਲਾ ਪਹਿਲਵਾਨ 
“ਹਉ ਗੋਸਾਈ ਦਾ ਪਹਿਲਵਾਨੜਾ। ”” 
- ਸਿਰੀ ੫, ਅਸ ੨੯, ੧੭੧ (74) 
ਪਹਿਲੜੀ ---- ਪਹਿਲੀ, ਅਰੰਭਲੀ 
“ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ। ” 
- ਸੂਹੀ ੪, ਛੰਤ ੨, ੧੧ (773) 


“ਪਹਿਲਾ ਧਰਤੀ ਸਾਧਿ ਕੈ ਸਚੁ ਨਾਮੁ ਦੇ ਦਾਣੁ । ? 

- ਸਿਰੀ ੧, ੧੩, ੨:੨ (19) 
ਹੋਰ ਰੂਪ: 
ਪਹਿਲਾਂ - 
ਜੀ ਤਉ ਸੀਗਾਰੁ ਕਰਿ ਜਾ ਪਹਿਲਾਂ ਕੰਤੁ ਮਨਾਇ। ” 

- ਸੂਹੀ ੩, ਵਾਰ ੯ਸ, ੩, ੧:੧ (788) 

(2) ਮੁੱਢਲਾ, ਸ਼ੁਰੂ ਵਾਲਾ, ਪ੍ਰਥਮ 
“ਪਹਿਲਾ ਪਹਰੁ ਧੰਧੈ ਗਇਆ ਦੂਜੈ ਭਰਿ ਸੋਇਆ। ” 

- ਸਿਰੀ ੫, ੭੪, ੩:੧ (43) 


“ਪਹਿਲੀ ਕਰੁਪਿ ਕੁਜਾਤਿ ਕੁਲਖਨੀ ਸਾਹੁਰੈ ਪੇਈਐ ਬੁਰੀ। ” 
੍‌੍ -ਆਸਾ ਕਬ, ੩੨, ੧:੧ (483) 
(2) ਪ੍ਰਥਮ 
“ਜਨੁ ਕਹੈ ਨਾਨਕੁ ਲਾਤ ਪਹਿਲੀ ਆਰੰਭ ਕਾਜੁ ਰਚਾਇਆ। ”” 
- ਸੂਹ ੪, ਛੰਤ ੨, ੧:੬ (773) 


“ਪਹਿਲੇ ਬਾਸੁ ਲਈ ਹੈ ਭਵਰਹ ਬੀਠਲ ਭੈਲਾ ਕਾਇ ਕਰਉ। ”? 
- ਆਸਾ ਨਾਮ, ੨, ੨੧੨ (485) 


(1) ਪ੍ਰਥਮ 
“ਪਹਿਲੈ ਪਹਰੈ ਰੈਣਿ ਕੇ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗਰਭਾਸਿ। ”” 
- ਸਿਰੀ ੧, ਪਹ ੧, ੧:੧ (74) 
(2) ਪਹਿਲਾਂ 
“ਪਹਿਲੈ ਪਿਆਰਿ ਲਗਾ ਥਣ ਦੁਧਿ। ”” 
- ਮਾਝ ੧, ਵਾਰ ੧ਸ, ੧, ੨:੧ (137) 


- ਮਾਝ ੫. ਅਸ ੩੫, ੬:੧ (130) 





2570 


“ਖਿਨ ਮਹਿ ਥਾਪਿ ਉਥਾਪਨਹਾਰੇ ਕੁਦਰਤਿ ਕੀਮ ਨ ਪਹੀ। ”” 
- ਦੇਵ ੫, ੭, ੨੧੨ (529) 
(2) ਪਾਂਧੀ, ਰਾਹੀ, ਹੋਰ ਵੇਖੋ “ਪਹੀਆ? 
“ਪਹੀ ਨ ਵੰਵੈ ਬਿਰਥੜਾ ਜੋ ਘਰਿ ਆਵੈ ਚਲਿ। ”” 
- ਮਾਰੂ ੫, ਵਾਰ ੩ੋਸ, ੫, ੨:੨ (1095) 
(3) ਡਿੱਗੀ 
“ਗੁਰ ਚਰਨ ਮਸਤਕੁ ਡਾਰਿ ਪਹੀ। ” 
- ਮਲਾਂ ੫, ੨੬, ੨੭੩ (1272) 


ਪਹੀਆ -=== ਰਾਹੀ, ਮੁਸਾਫਰ, ਪਾਂਧੀ, ਹੋਰ ਵੇਖੋ “ਪਹੀ” (2) 


“ਆਵਤ ਪਹੀਆ ਖੂਧੇ ਜਾਹਿ। ” 
- ਗੋਂਡ ਕਬ, ੮, ੧:੨ (872) 
ਹੋਰ ਰੂਪ:- 
ਪਹੀਆਹ - 
“ਆਵਨਿ ਵੰਵਨਿ ਨਾ ਰਹਨਿ ਪੂਰ ਭਰੇ ਪਹੀਆਹ। ”” 
- ਮਾਰੂ ੧, ਅਸ ੧੦, ੨੪੨ (1015) 


“ਮੇਰੇ ਮਾਨ ਸੋ ਪ੍ਰਭੁ ਸਦਾ ਨਾਲਿ ਹੈ ਸੁਆਮੀ ਕਹੁ ਕਿਥੈ ਹਰਿ ਪਹੁ ਨਸੀਐ। ” 
- ਗਉਂ ੪, ੫੭, ੧੧ (170) 


ਪਹੁਚਈ ---- ਪੁਜਦਾ, ਪਹੁੰਚਦਾ 


“ਪੰਡਿਤੁ ਪੜਿ ਨ ਪਹੁਚਈ ਬਹੁ ਆਲ ਜੰਜਾਲਾ । ”” 
= ਮਾਰ ੧, ਅਸ ੬, ੪8੧੧ (1012) 


“ਕਾਹੂ ਬੋਲ ਨ ਪਹੁਚਤ ਪ੍ਰਾਨੀ। ” 
- ਗਉ ੫. ਸੁਖ ੧੮, ੫:੩ (287) 


ਪਹੁਚਨਹਾਰ -- ਪੁਜਣ ਵਾਲਾ, ਪਹੁੰਚਨ ਵਾਲਾ 


“ਜਹ ਜਹ ਪੇਖਉ ਤਹ ਤਹ ਸੁਆਮੀ ਕੋਇ ਨ ਪਹੁਚਨਹਾਰ। ”” 
- ਧਨਾ ੫, ੫੨, ੧:੧ (683) 
ਹੋਰ ਰੂਪ: 
ਪਹੁਚਨਹਾਰਾ - 
“ਤਿਸੁ ਨਹੀ ਦੂਜਾ ਕੋ ਪਹੁਚਨਹਾਰਾ। ” (ਪਹੁੰਚਨ ਵਾਲਾ) 
- ਗਉਂ ੫, ੭੧", ੧":੨ (176) 


“ਤਿਸੁ ਜਨ ਕਉ ਕੋਇ ਨ ਪਹੁਚਨਹਾਰੁ। ” (ਪਹੁੰਚਨ ਵਾਲਾ) 
- ਗਉਂ ੫. ਸੁਖ ੨੨, ੭:੮ (293) 


ਪਹੁਚਾਇਦਾ -- ਪਹੁੰਚਾਂਦਾ, ਅਪੜਦਾਉਦਾ 





2571 


“ਸਭਨਾ ਸਾਰ ਕਰੇ ਸੁਖਦਾਤਾ ਆਪੇ ਰਿਜਕੁ ਪਹੁਚਾਇਦਾ। ” 
- ਮਾਰੂ ੩, ਸੋਲਾ ੧੭, ੩:੩ (1060) 


ਪੁਜਦੇ ਕਰਾਂ ਭਾਵ ਭੇਜਾਂ 
“ਦੁਤੀਏ ਮਤਾ ਦੁਇ ਮਾਨੁਖ ਪਹੁਚਾਵਉ। ” 
- ਆਸਾ ੫, ੫, ੧੨ (371) 
ਪਹੁੰਚਾਉਂਦਾ ਹੈ 
“ਮਨਹੁ ਕਿਉ ਵਿਸਾਰੀਐ ਏਵਡੁ ਦਾਤਾ ਜਿ ਅਗਨਿ ਮਹਿ ਆਹਾਰੁ ਪਹੁਚਾਵਏ । ” 
- ਰਾਮ ੩, ਅਨੰ ੨੮੨ (920) 
ਪਹੁੰਚਾ ਦੇਵੋ 
“ਨਿਬਾਹਿ ਲੇਹੁ ਮੋ ਕਉ ਪੁਰਖ ਬਿਧਾਤੇ ਓੜਿ ਪਹੁਚਾਵਹੁ ਦਾਤੇ। ” 
- ਗਉਂ ੫, ੧੩੫”, ੧":੨ (209) 
ਪਹੁੰਚਾ ਦਿੰਦਾ ਹੈ 
“ਨਿੰਦਾ ਕਰਿ ਕਰਿ ਬਹੁ ਭਾਰੁ ਉਠਾਵੈ ਬਿਨ ਮਜੂਰੀ ਭਾਰ ਪਹੁਚਾਵਣਿਆ। ” 
- ਮਾਝ ੩, ਅਸ ੧੫, ੪:੩ (118) 


ਪੁਜਨਾ, ਅਪੜਨਾ 
“ਪਹੁਚਿ ਨ ਸਾਕੈ ਕਾਹੁ ਬਾਤੈ ਆਗੈ ਠਉਰ ਨ ਪਾਇਆ। ” 
੍‌ - ਆਸਾ ੫, ੪੧, ੧੧੨ (380) 
“ਪਹੁਚਿ ਨ ਸਾਕਹਿ ਜਨ ਤੇਰੇ ਕਉ। ” (ਪੁਜ ਸਕਨਾ ਭਾਵ ਮੇਚ ਆ ਸਕਨਾ) ਤੁਲਨਾ 
ਤੇ ਬਰਾਬਰ ਦਾ ਹੋ ਸਕਨਾ) 
- ਆਸਾ ੫, ੭੭, ੨੩੨ (389) 
“ਪਹੁਚਿ ਨ ਸਕੈ ਕੋਇ ਤੇਰੀ ਟੇਕ ਜਨ। ? (ਪੁਜ ਸਕਨਾ, ਇਥੇ ਭਾਵ ਨੁਕਸਾਨ 
ਪਹੁੰਚਾ ਸਕਨਾ) 
- ਗੂਜ ੫, ਵਾਰ ੭:੩ (519) 
“ਰਜਿ ਨ ਕੋਈ ਜੀਵਿਆ ਪਹੁਚਿ ਨ ਚਲਿਆ ਕੋਇ। ? (ਭਾਵ ਸਾਰੇ ਕੰਮ ਮੁਕਾ ਕੇ) 
- ਸਲੋ ੧, ੩੧੧ (1412) 


ਪਹੁੰਚ/ਪੁਜ ਗਏ 


“ਸਾਚੀ ਬਸਤੁ ਕੇ ਭਾਰ ਚਲਾਏ ਪਹੁਚੇ ਜਾਇ ਭੰਡਾਰੀ । ” 
- ਕੇਦਾ ਕਬ, ੨, ੨੧੨ (1123) 


ਹੋਰ ਰੂਪ: 
ਪਹੁਚੈ - 
“ਸਰੁ ਸੰਧੇ ਆਗਾਸ ਕਉ ਕਿਉ ਪਹੁਚੈ ਬਾਣੁ । ”' (ਪੁਜੇ) 

- ਮਾਝ ੧, ਵਾਰ ੨੨ਸ, ੨, ੨੬ (148) 
“ਇਹੁ ਸਰੀਰੁ ਜਜਰੀ ਹੈ ਇਸ ਨੋ ਜਰੁ ਪਹੁਚੈ ਆਏ। ”” (ਭਾਵ ਬੁਢਾਪਾ ਆ 
ਪਕੜੇਗਾ) 


- ਵਡ ੩. ੪, ੧:੧ (584) 
“ਜੋ ਪਹੁਚੈ ਸੋ ਚਲਣਹਾਰੁ । ? 





4 72 


- ਸੂਹੀ ੩, ਵਾਰ ੧੩ਸ, ੧, ੧:੪ (789) 
“ਆਠ ਪਹਰ ਚਿਤਵੈ ਨਹੀ ਪਹੁਚੈ ਬੁਰਾ ਚਿਤਵਤ ਚਿਤਵਤ ਮਰੀਐ। ” (ਬਰਾਬਰ ਹੋ 
ਸਕਨਾ) 
- ਬਿਲਾ ੫, ੯੫, ੧੨ (823) 
ਪਹੁੰਚਿਆ, ਮਿਲਿਆ 
“ਗੁਰਮੁਖਿ ਚਿਤੁ ਨ ਲਾਇਓ ਅਤਿ ਦੁਖੁ ਪਹੁਤਾ ਆਇ। ” 
- ਸੋਰ ੪, ਵਾਰ ੧੨ਸ, ੩, ੨:੧ (647) 
“ਮਹਲੁ ਨ ਪਾਂਵੈ ਕਹਤੋ ਪਹੁਤਾ। ” (ਪੁਜਿਆ ਹੋਇਆਂ ਹਾਂ) 
- ਸ਼ੂਹੀ ੫, ੭, ੧੧੨ (738) 


“ਲੈ ਲੈ ਦਾਤ ਪਹੁਤਿਆ ਲਾਵੇ ਕਰਿ ਤਈਆਰੁ। ” (ਪਹੁੰਚਿਆ) 
- ਸਿਰੀ ੫, ੭੪, ੨੧੨ (43) 


ਪਹੂਚਹਿ ---- ਪੁਜਦਾ ਹੈ, ਪਹੁੰਚਦਾ ਹੈ 
“ਜਾਇ ਪਹੁਚਹਿ ਖਸਮ ਕਉ ਜਉ ਬੀਚਿ ਨ ਖਾਹੀ ਕਾਂਬ। ” 
੍‌੍ - ਸਲੋ ਕਬ, ੧੩੪੮੨ (1311) 
ਹੋਰ ਰੂਪ: 
ਪਰੂਚਾ - 
“ਨਾਨਕ ਆਪਸ ਕਉ ਆਪਹਿ ਪਹੁਚਾ। ? (ਪਹੁੰਚਦਾ, ਬਰਾਬਰੀ ਕਰਦਾ) 
੍‌੍ - ਗਉ ੫. ਸੁਖ ੨੧, ੬:੧੦ (291) 
“ਕਾਲੂ ਤਉ ਪਹੂਚਿਓ ਆਨਿ ਕਹਾ ਜੈਂਹੈ ਭਾਜਿ ਰੇ। ” (ਪੁਜਾ) 
- ਜੈਜਾ ੯, ੪, ੧੪ (1353) 
“ਕਬੀਰਾ ਰਾਮੁ ਨ ਚੇਤਿਓ ਜਰਾ ਪਹੂੰਚਿਓ ਆਇ। ”” (ਪੁਜਾ) 
- ਸਲੋ ਕਬ, ੧੩੨੧ (1371) 


“ਜਨ ਕਾ ਰਾਖਾ ਆਪਿ ਸੁਆਮੀ ਬੇਮੁਖ ਕਉ ਆਇ ਪਹੂਚੀ ਮੀਚ। ” 
- ਸਾਰ ੫, ੧੦੬, ੧%:੨ (1224) 


ਹੋਰ ਰੂਪ: 
“ਲੇਖਾ ਪੜਿ ਨ ਪਹੂਚੀਐ ਕਥਿ ਕਹਣੈ ਅੰਤੁ ਨ ਪਾਇ।” 
- ਆਸਾ ੩, ਅਸ ੩੨, ੭੧ (427) 


“ਘੜੀ ਮੁਹਤਿ ਕਿ ਚਲਣਾ ਦਿਲ ਸਮਝੁ ਤੂੰ ਭਿ ਪਹੂਚੁ। ” ਪਹੁੰਚਣ ਵਾਲਾ ਭਾਵ (ਜਾਣ 
ਵਾਲਾ ਹੈ) 
-ਸਿਰੀ ੧, ਅਸ ੧੭, ੪:੧ (64) 





ਨ 


“ਸੁਧੁ ਨ ਹੋਈਐ ਕਾਹੂ ਜਤਨਾ ਓੜਕਿ ਕੋ ਨ ਪਹੂਚੈ। ” (ਪਹੁੰਚਦਾ) 
-ਸੋਰ ੫, ੯, ੧੨ (611) 


=੩੩ 


“ਜਿਹ ਪ੍ਰਸਾਦਿ ਤੁਝੁ ਕੋ ਨ ਪਹੂਚੈ। ” (ਪਹੁਚਾਉਂਦਾ) 
ਰਹ - ਗਉ ੫, ਸੁਖ ੬, ੩:੭ (270) 
“ਸੰਤ ਕਾ ਦੋਖੀ ਕਿਤੈ ਕਾਜਿ ਨ ਪਹੁਚੈ । ” (ਪ੍ਰਾਪਤ ਕਰਦਾ) 
ਰਹ - ਗਉ ੫. ਸੁਖ ੧੩, ੫:੨ (280) 
ਪਹੰਚੋ - 
“ਨਾ ਹਰਿ ਭਜਿਓ ਨ ਖਤੁ ਫਟਿਓ ਕਾਲੂ ਪਹੁੂਚੋ ਆਇ। ” (ਪੁਜਾ) 
੍‌੍ - ਸਲੋ ਕਬ, ੨੦੮:੨ (1375) 


(1) ਧੂੜ, ਚਰਨਯੂੜ 
“ਤਿਨ ਕੀ ਪੰਕ ਹੋਵੈ ਜੇ ਨਾਨਕੁ ਤਉ ਮੁੜਾ ਕਿਛੁ ਪਾਈ ਰੇ। ” 
੍‌੍ - ਗਉ ੧, ੧੬, ੪:੨ (156) 
(2) ਪੰਕਜ, ਕਮਲ 
“ਉਰਧ ਪੰਕ ਲੈ ਸੁਧਾ ਕਰੈ । ” 
੍‌੍ - ਗਉ ਕਬ, ਵਾ ੪:੪ (344) 
(3) ਖੰਭ, ਪਰ, ਪੰਖ 
“ਪੰਕਜ ਫਾਥੇ ਪੰਕ ਮਹਾ ਮਦ ਗੁੰਫਿਆ। ”? 
- ਫੁਨ ੫, ੧੫੧ (1363) 
(ਮਹਾਨ ਕੋਸ਼ ਇਸ ਦੇ ਅਰਥ “ਫੁਲ ਦਾ ਮਧੁ ਪੀਣ ਵਾਲਾ ਭੌਰ” ਕਰਦਾ ਹੈ। 
(“ਕੋਸ਼! ਇਸ ਦੇ ਅਰਥ “ਕਮਲ?” ਕਰਦਾ ਹੈ) 


“ਭੂਮ ਕੀ ਕੂਈ ਤ੍ਰਿਸਨਾ ਰਸ ਪੰਕਜ ਅਤਿ ਤੀਖਣ ਮੋਹ ਕੀ ਫਾਸ।” 
- ਗਉ ੫, ੧੨੦", ੧:੧ (204) 


ਹੋਰ ਰੂਪ: 
ਪੰਕਜੁ - 
““ਪੰਕਜੁ ਮੋਹ ਪਗੁ ਨਹੀ ਚਾਲੈ ਹਮ ਦੇਖਾ ਤਹ ਡੂਬੀਅਲੇ। ” (ਮੋਹ ਦਾ ਚਿਕੜ) 
- ਆਸਾ ੧, ਸੋਪੁ ੩, ੧੦੨ (12) 


(2) (ਪੰਕ) ਚਿਕੜ ਤੋ ਉਪਜਿਆ ਭਾਵ ਕਮਲ 
“ਤਿਨ ਕੀ ਪਗ ਪੰਕਜ ਹਮ ਧੂਰਿ। ” (ਚਰਨ ਕਮਲਾਂ ਦੀ ਧੂੜ) 
- ਗਉਂ ਕਬ, ੨੬, ੨:੨ (328) 
(3) ਕਮਲ ਭਾਵ ਅੱਖ 
“ਪਲ ਪੰਕਜ ਮਹਿ ਕੋਟਿ ਉਧਾਰੇ। ” (ਅਖ ਦੇ ਪਲਕਾਰੇ ਵਿਚ) 
- ਧਨਾ ੧, ਅਸ ੨, ੭:੩ (686) 


“ਸਾਖ ਪਕੰਦੀ ਆਈਆ ਹੋਰ ਕਰੇ'ਦੀ ਵੰਨ । ? 
- ਸਲੋ ਫਰ, ੧੧੨ (1378) 





2574 


“ਮਤਾ ਕਰਉ ਸੋ ਪਕਨਿ ਨ ਦੇਈ। ” 
- ਅਸਾਂ ੫, ੪, ੧੯੧ (371) 
ਪਕਰਸਿ ---- ਪਕੜੇਗਾ 
“ਧਰਮ ਰਾਇ ਜਬ ਪਕਰਸਿ ਬਵਰੇ ਤਬ ਕਿਆ ਜਬਾਬੁ ਕਰੇਇ। ” 
- ਸਿਰੀ ੫, ਪਹ ੪, ੨੫ (77) 
ਪਕਰਾਇ --- ਫੜਾਓ, ਪਕੜਾਓ 
“ਮੋਹ ਚੀਕੜਿ ਫਾਥੇ ਨਿਘਰਤ ਹਮ ਜਾਤੇ ਹਰਿ ਬਾਂਹ ਪ੍ਰਭੂ ਪਕਰਾਇ ਜੀਉ। ” 
- ਆਸਾ ੪, ਛੰਤ ੧੨, ੪:੨ (447) 
ਹੋਰ ਰੂਪ: 
ਪਕਰਾਈ - 
“ਪ੍ਰਭਿ ਬਾਂਹ ਪਕਰਾਈ ਉਤਮ ਮਤਿ ਪਾਈ ਗੁਰ ਚਰਣੀ ਜਨ ਲਾਗਾ। ” (ਫੜਾਈ) 
- ਆਸਾ ੪, ਛੰਤ ੧੨, ੪:੨ (447) 
ਪਕਰਾਏ - 
“ਗੁਰਿ ਪਕਰਾਏ ਹਰਿ ਕੇ ਚਰਨਾ। ” (ਫੜਾਏ) 
- ਰਾਮ ੫. ੨੬, ੨੨ (887) 
ਫੜ ਕੇ 
“ਬਾਹ ਪਕਰਿ ਲੀਨੋ ਕਰਿ ਅਪਨਾ। ? 
- ਗਉਂ ੫, ੯੬, ੨:੩ (184) 


ਹੋਰ ਰੂਪ: 
ਪਕਰਿਓ - 
“ਸਾਧ ਸੰਗਤਿ ਅਰੁ ਗੁਰ ਕੀ ਕ੍ਰਿਪਾ ਤੇ ਪਕਰਿਓ ਗਢ ਕੋ ਰਾਜਾ। ” 
- ਭੈਰ ਕਬ, ੧੭, ੫:੨ (1161) 


ਪਕਰਿਆ - 
“ਪ੍ਰਹਿਲਾਦੁ ਜਨੁ ਹਰਨਾਖਿ ਪਕਰਿਆ ਹਰਿ ਰਾਖਿ ਲੀਓ ਤਰਾਇਆ। ” (ਪਕੜਿਆ) 

- ਮਾਲੀ ੪, ੧, ੨:੨ (984) 
ਪਕਰੀ - 
“ਨਾਨਕ ਓਟ ਪਕਰੀ ਪ੍ਰਭ ਸੁਆਮੀ। ” (ਪਕੜੀ, ਫੜੀ) 

- ਗਉ ੫, ੧੦੮", ੪:੨ (201) 

ਪਕਰੇ - 
“ਜਨਮ ਦੋਖ ਪਰੇ ਮੇਰੇ ਪਾਛੈ ਅਬ ਪਕਰੇ ਨਿਹਚਲੁ ਸਾਧੂ ਪਾਇ। ” (ਫੜੇ) 

- ਆਸਾ ੫, ੯, ੩੯੧ (373) 
“ਮ੍ਰਿਗ ਪਕਰੇ ਬਿਨੁ ਘੋਰ ਹਥੀਆਰ। ” (ਪਕੜੇ, ਕਾਬੂ ਕੀਤੇ) 

- ਭੈਰ ੫, ੪, ੧":੨ (1136) 
ਪਕਰੈ_- 
“ਜਗਿ ਮਰਣੁ ਨ ਭਾਇਆ ਨਿਤ ਆਪੁ ਲੁਕਾਇਆ ਮਤ ਜਮੁ ਪਕਰੈ ਲੈ ਜਾਇ 
ਜੀਉ। ” (ਫੜਕੇ) 





ਨ 


- ਆਸਾ ੪, ਛੰਤ, ੧੩, ੨:੧ (447) 
“ਉਸੁ ਸਾਚੇ ਦੀਬਾਨ ਮਹਿ ਪਲਾ ਨ ਪਕਰੈ ਕੋਇ। ”” (ਭਾਵ ਕੋਈ ਤੰਗ ਨਹੀਂ ਕਰੇਗਾ) 
- ਸਲੋ ਕਬ, ੨੦੧੨ (1375) 
ਪਕੜਹਿ ---- ਫੜੇ, ਪਕੜੇ 
“ਚੜਿ ਕੈ ਘੋੜੇ ਕੁੰਦੇ ਪਕੜਹਿ ਖੂੰਡੀ ਦੀ ਖੇਡਾਰੀ। ” 
- ਗਉਂ ੫. ਵਾਰ ੧੯ਸ, ੫. ੨:੧ (322) 
ਪਕੜਾਏ ---- ਫੜਾਏ 
“ਗੁਰਿ ਪਕੜਾਏ ਪ੍ਰਭ ਕੇ ਪੈਰਾ। ” 
- ਮਾਰੂ ੫, ਸੋਲਾ ੧੩, ੧੫:੨ (1085) 


“ਬਾਹ ਪਕੜਿ ਗੁਰਿ ਕਾਢਿਆ ਸੋਈ ਉਤਰਿਆ ਪਾਰਿ। ” 
- ਸਿਰੀ ੫, ੭੬, ੩:੩ (44) 
ਹੋਰ ਰੂਪ: 
ਪਕੜਿਆ - 
“ਜਮਿ ਪਕੜਿਆ ਤਬ ਹੀ ਪਛੁਤਾਨਾ। ” (ਫੜਿਆ) 
- ਗਉ ੩, ਅਸ ੨, ੬:੩ (230) 


ਪਕੜੀ - 
“ਢਾਹਿ ਮੜੋਲੀ ਲੂਟਿਆ ਦੇਹੁਰਾ ਸਾਧਨ ਪਕੜੀ ਏਕ ਜਨਾ। ” (ਫੜੀ, ਫੜ ਲਈ) 


- ਗਉ ੧, ੧੪, ੩:੧ (155) 
“ਨਾਨਕ ਪਕੜੀ ਟੇਕ ਏਕ ਪਰਮੇਸਰੁ ਰਖੈ ਨਿਦਾਨ। ” (ਫੜੀ, ਲਈ) 
- ਰਾਮ ੫. ਛੰਤ ੪, ੩ਸ:੨ (926) 
ਪਕੜੀਐ - 


“ਅਅਹਿ ਕਰੁ ਕਰੇ ਸੁ ਅਹਿਕਰੁ ਪਾਏ ਕੋਈ ਨ ਪਕੜੀਐ ਕਿਸੈ ਥਾਇ। ”! (ਫੜੀਏ) 

- ਆਸਾ ੫, ੧੪੦, ੩੨ (406) 
ਪਕੜੇ - 
“ਨਾਨਕ ਪਕੜੇ ਚਰਣ ਹਰਿ ਤਿਸੁ ਦਰਗਹ ਮਲੈ। ” (ਫੜੇ) 

- ਗਉ ੫, ਵਾਰ ੮:੫ (320) 

“ਕੜੇ ਚਲਾਇਆ ਅਪਣਾ ਕਮਾਇਆ ਮਹਾ ਮੋਹਨੀ ਰਾਤਿਆ। ” (ਫੜ ਕੇ) 

- ਬਿਹਾ ੫, ਛੰਤ ੭, ੩:੩ (546) 
ਪਕੜੈ - 
“ਅਘਟੁ ਬਿਨਸੈ ਦੁਖੁ ਅਗ ਲੋ ਜਮੁ ਪਕੜੈ ਪਛੁਤਾਇ। ” (ਫੜਨ ਤੇ) 

- ਸਿਰੀ ੧, ਅਸ ੧੦, ੫:੨ (59) 


(1) ਪੂਰੀ ਤਰਾਂ ਰਸ ਦਾਇਕ ਹੋ ਜਾਣਾ, ਕਟਣ, ਤੋੜਨ ਅਥਵਾ ਆਪਣੇ ਆਪ ਝੜਨ 
ਲਈ ਤਿਆਰ 
“ਜਾ ਪਕਾ ਤਾ ਕਟਿਆ ਰਹੀ ਸੁਪਲਰਿ ਵਾੜਿ। ” 

- ਮਾਝ ੧, ਵਾਰ ੧੧ਸ, ੧, ੧:੧ (142) 
(2) ਮੁਸਤਕਿਲ, ਪਰਮਾਨੈ'ਟ 





2576 


“ਜਿਉ ਪਕਾ ਰੋਗੀ ਵਿਲਲਾਇ। ” 

- ਧਨਾ ੧, ੫, ੧:੪ (661) 
(3) ਪਕਾਇਆ, ਅਗ ਨਾਲ ਰਿਣਨਾ 
“ਨਾਨਕ ਪੀਠਾ ਪਕਾ ਸਾਜਿਆ ਧਰਿਆ ਆਵਿ ਮਉਜੁਦੁ । ” 


੨” ਦੂ 


- ਮਾਰੂ ੫, ਵਾਰ ਏਸ, ੫, ੨:੧ (1096) 


ਪਕਾਇਆ --- (1) ਨਜਿਠਿਆ, ਭਾਵ ਕੀਤਾ 

“ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤਤੁ ਦਿਵਾਏ । ” 

- ਸੂਹੀ ੪, ਛੰਤ ੧, ੪:੪ (773) 
(2) ਰਿੰਨ੍ਹਿਆ 
“ਅਗਨਿ ਭੀ ਜੂਠੀ ਪਾਨੀ ਜੂਠਾ ਜੂਠੀ ਬੈਸਿ ਪਕਾਇਆ। ” 

- ਬਸੰ ਕਬ, ੭, ੩:੧ (1195) 
(3) ਦ੍ਰਿੜ੍ਹ ਸੰਕਲਪ ਕਰਨਾ 
“ਇਸਤ੍ਰੀ ਪੁਰਖੈ ਅਤਿ ਨੇਹੁ ਬਹਿ ਮੰਦੁ ਪਕਾਇਆ। ”? 

- ਸਾਰ ੪, ਵਾਰ ੩੩:੧ (1250) 


ਪੁਖਤਗੀ, ਪਕਾਪਣ, ਪਕਿਆਈ 
“ਕਚ ਪਕਾਈ ਓਥੈ ਪਾਇ। ? 


- ਜਪੁ ੧, ੩੪:੧੧ (7) 
ਪਕਾਈਆ --- ਅਗ ਉਤੇ ਸੇਕੀਆਂ ਭਾਵ ਬਣਾਈਆ 
“ਨਾਨਕ ਭੁਸਰੀਆ ਪਕਾਈਆ ਪਾਈਆ ਥਾਲੈ ਮਾਹਿ। ”? 
- ਮਾਰੂ ੫, ਵਾਰ ਏਸ, ੫, ੩:੧ (1096) 
ਪਕਾਈਐ --- ਨਿਰਣਾ ਕਰੀਏ, ਨਜਿਠੀਏ, ਕਰੀਏ 
“ਸੁਣਿ ਸਖੀਏ ਇਹ ਭਲੀ ਬਿਨੰਤੀ ਏਹੁ ਮਤਾਂਤੁ ਪਕਾਈਐ। ” 
- ਗਉ ੫. ਛੰਤ ੪, ੨:੧ (249) 


“ਰਾਜਾ ਰਾਮ ਕਕਰੀਆ ਬਰੇ ਪਕਾਏ । ”” 
- ਆਸਾ ਕਬ, ੬, ੧"੧ (477) 
ਰਿੰਨੇ, ਬਣਾਏ 
“ਪਆਪਿ ਪਕਾਵੈ ਆਪਿ ਭਾਂਡੇ ਦੇਇ ਪਰੋਸੈ ਆਪੇ ਹੀ ਬਹਿ ਖਾਵੈ । ” 
- ਬਿਹਾ ੪, ਵਾਰ ੬:੨ (551) 
-<-- ਦ੍ਰਿੜ, ਕਚੇ ਦੇ ਉਲਟ, ਨਾਲ ਨਿਬਨ ਵਾਲਾ 
“ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ। ” 
- ਮਾਰੂ ੫, ਵਾਰ ੨੨ਸ, ੫, ੧੧ (1102) 


- ਸਿਰੀ ੫, ੭੪, ੨੧ (43) 
(2) ਪੁਗੀ ਹੋਈ 





ਨ 


“ਦੇਖਹਿ ਕੀਤਾ ਆਪਣਾ ਧਰਿ ਕਚੀ ਪਕੀ ਸਾਰੀਐ। ? (ਭਾਵ ਚੰਗੇ ਮੰਦੇ ਜੀਵ) 
- ਆਸਾ ੧, ਵਾਰ ੨੦੪੨ (474) 


ਪਕੀਆਂ ---- ਖਾਣ ਲਈ ਤਿਆਰ, ਰਸਦਾਇਕ ਹੋਣਾ 
“ਫਰੀਦਾ ਰਬ ਖਜੂਰੀ ਪਕੀਆਂ ਮਾਖਿਅ ਨਈ ਵਹੰਨ੍ਹਿ। ” 
- ਸਲੋ ਫਰ, ੮੯੧ (1382) 


ਪਕੀਸਾਰੀ --- ਚੌਪੜ ਦੀ ਉਹ ਨਰਦ ਜੋ ਚੌਪੜ ਦੇ 42 ਘਰ ਲੰਘਾ ਕੇ ਪੁੰਗ ਜਾਵੇ 
“ਆਪੇ ਧਰਿ ਦੇਖਹਿ ਕਚੀ ਪਕੀਸਾਰੀ। ” 
- ਮਾਝ ੩, ਅਸ ੭, ੭੨ (113) 


4 


ਖੰਭ, ਪਰ 
“ਮੇਰੇ ਠਾਕੁਰ ਕੇ ਜਨ ਅਲਿਪਤ ਹੈ ਮੁਕਤੇ ਜਿਉ ਮੁਰਗਾਈ ਪੰਕੁ ਨ ਭੀਜੈ। ”” 
- ਕਲਿ ੪, ਅਸ ੨, ੨੨ (1324) 


“ਦਰ ਘਰ ਮਹਲਾ ਸੋਹਣੇ ਪਕੇ ਕੋਟ ਹਜਾਰ। ” 
- ਸਿਰੀ ੧, ਅਸ ੧੬, ੩:੧ (63) 


(1) ਪਕਦਾ ਹੈ, ਰਸਦਾਇਕ ਹੁੰਦਾ ਹੈ 
“ਰਸਿ ਰਸਿਆ ਹਰਿਆ ਸਦਾ ਪਕੈ ਕਰਮਿ ਧਿਆਨਿ। ”” 
- ਮਾਝ ੧, ਵਾਰ ੨੦ਸ, ੧, ੧੨ (147) 
“ਦਹਦਿਸਿ ਸਾਖ ਹਰੀ ਹਰੀਆਵਲ ਸਹਜਿ ਪਕੈ ਸੋ ਮੀਠਾ। ” 
- ਤੁਖਾ ੧, ਬਾਰਾ ੧੧:੫ (1109) 
(2) ਪੁਗੇ 
“ਸਤਰੰਜ ਬਾਜੀ ਪਕੈ ਨਾਹੀ ਕਚੀ ਆਵੈ ਸਾਰੀ। ”” 
- ਅਸਾਂ ੧, ੩੬, ੩੨ (359) 


- ਸ਼ੂਹੀ ਰਵਿ, ੧, ੨੧ (793) 


“ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ। ” (ਪਰ ਲਾਕੇ) 
- ਮਾਝ ੧, ਵਾਰ ੧੬ਸ, ੧, ੧:੧ (145) 
(2) ਭਾਵ ਪੰਛੀ 
“ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ । ” (ਭਾਵ ਪੰਛੀ ਬਣੇ) 
- ਗਉ ੧, ੧੭, ੨੧੨ (156) 
“ਫਰੀਦਾ ਪੰਖ ਪਰਾਹੁਣੀ ਦੁਨੀ ਸੁਹਾਵਾ ਬਾਗੁ। ” (ਭਾਵ ਜੀਵ ਰੂਪ ਪੰਛੀ) 
- ਸਲੋ ਫਰ, ੭੯੧ (1382) 


੪ ਇਤ ੦੧੪ ਹਾਂ 
“ਕ੍ਰਿਪਾ ਕਰਹੁ ਮਧਸੂਦਨ ਮਾਧਉ ਮੈ' ਖਿਨੁ ਖਿਨੁ ਸਾਧੂ ਚਰਣ ਪਖਈਆਂ। ” 
- ਬਿਲਾ ੪, ਅਸ ੪, ੧":੨ (835) 





2578 


““ਖੇਲਿ ਗਏ ਸੇ ਪੰਖਣੂ ਜੋ ਚੁਗ ਦੇ ਸਰ ਤਲਿ। ” 
- ਸਿਰੀ ੧, ਅਸ ੧੧, ੮:੧ (60) 
“ਨਾਰਿ ਨ ਪੁਰਖੁ ਨ ਪੰਖਣੂੰ ਸਾਚਉ ਚਤੁਰੁ ਸਰੂਪੁ। ” 
- ਮਾਰੂ, ੧, ਅਸ ੩, ੭:੨ (1010) 
ਪਖਲਾਵਉ --- ਧੋਵਾਂ 


“ਜਲ ਢੋਵਉ ਇਹ ਸੀਸ ਕਰਿ ਕਰ ਪਗ ਪਖ ਲਾਵਉ। ”” 
- ਬਿਲਾ ੫, ੫੧, ੧:੧ (813) 


“ਧੈਰਾ ਧੋਵਾ ਪਖਾ ਫੇਰਦਾ ਤਿਸ ਨਿਵਿ ਨਿਵਿ ਲਗਾ ਪਾਇ ਜੀਉ।” 
- ਸਿਰੀ ੫, ਅਸ ੨੯, ੧੦:੩ (73) 
(2) ਪਖਾ ਝਲਣ ਦੀ ਸੇਵਾ 
“(ਪਾਨੀ ਪਖਾ ਕਰਉ ਤਜਿ ਅਭਿਮਾਨ। ” 
- ਆਸਾ ੫, ੮੪, ੧੩ (391) 
“ਪਖਾ ਪਾਣੀ ਪੀਸਿ ਬਿਗਸਾ ਪੈਰ ਧੋਇ। ”” 
- ਗੂਜ ੫, ਵਾਰ ੩:੬ (518) 


“ਚਿੰਤ ਦਾਨੁ ਦੇਇ ਪ੍ਰਭੁ ਮੇਰਾ ਵਿਚਿ ਪਾਥਰ ਕੀਟ ਪਖਾਣੀ ਹੇ। ”” 
- ਮਾਰੂ ੪, ਸੋਲਾ ੨, ੬੩ (1070) 


“ਜਹਾ ਜਾਈਐ ਤਹ ਜਲ ਪਖਾਨ। ? (ਭਾਵ ਠਾਕਰ ਦੁਆਰੇ) 
- ਬਸੰ ਰਾਮਾ, ੧, ੨:੧ (1195) 
ਪਖਾਰਉ ---- ਧੋਵਾਂ 
“ਚਰਨ ਪਖਾਰਉ ਕਰਿ ਸੇਵਾ ਜੇ ਠਾਕੁਰ ਭਾਵੈ । ” 
- ਬਿਲਾ ੫, ੩੫, ੪:੧ (809) 


“ਚਰਣ ਪਖਾਰਿ ਕਰਉ ਗੁਰ ਸੇਵਾ ਬਾਰਿ ਜਾਉ ਲਖ ਬਰੀਆ। ? 
- ਗਉਂ ੫, ੧੨੮", ੪:੧ (207) 


ਹੋਰ ਰੂਪ: 
ਪਖਾਰੀਐ - 
“ਬਾਹਰੁ ਉਦਕਿ ਪਖਾਰੀਐ ਘਟ ਭੀਤਰਿ ਬਿਬਿਧਿ ਬਿਕਾਰ। ” (ਧੋਈਏ) 
- ਗਉ ਰਵਿ, ਅਸ ੧, ੪:੧ (346) 


ਪਖਾਰੇ - 
“ਇਕ ਬਿਨਉ ਬੇਨਤੀ ਕਰਉ ਗੁਰ ਆਗੇ ਮੈ ਸਾਧੂ ਚਰਨ ਪਖਾਰੇ। ” (ਧੋਵਾਂ) 

- ਨਟ ੪, ਅਸ ੧, ੨:੨ (980) 
ਪਖਾਰੈ - 





4 


“ਕਰ ਸੰਗਿ ਸਾਧੂ ਚਰਨ ਪਖਾਰੈ ਸੰਤ ਧੂਰਿ ਤਨਿ ਲਾਵੈ। ” (ਧੋਵੇ) 
- ਆਸਾ ੫, ੪੩, ੩੧ (381) 
“ਜਨ ਨਾਨਕੁ ਤਿਨ ਕੇ ਚਰਨ ਪਖਾਰੈ ਜੋ ਹਰਿ ਚਰਨੀ ਜਨੁ ਲਾਗਾ। ” (ਧੋਂਦਾ ਹੈ) 
-ਮਾਲੀ ੪, ੪, ੪:੨ (985) 


ਪਖਾਲਦੇ ---- ਥੋਦੇ ਹਾਂ 
“ਹਮ ਤਿਨ ਕੇ ਚਰਣ ਪਖਾਲਦੇ ਧੂੜਿ ਘੋਲਿ ਘੋਲਿ ਪੀਜੈ । ” 
- ਤਿਲੰ ੪, ਅਸ ੨, ੧੨੨ (726) 


<_ ੪ 


“ਪਾਉ ਪਖਾਲਾ ਤਿਸ ਕੇ ਮਨਿ ਤਨਿ ਨਿਤ ਭਾਵਉ । ? 
- ਗਉ ੫. ਵਾਰ ੧ਸ, ੫, ੨:੨ (318) 
ਹੋਰ ਰੂਪ: 
ਪਖਾਲਿ - 
“ਵਸਤੁ ਪਖਾਲਿ ਜੋ ਤੇਰੈ ਮਾਰਗਿ ਚਾਲੈ। ” (ਧੋ ਕੇ) 
- ਮਾਝ ੧, ਵਾਰ ੪ਸ, ੧, ੨:੧ (139) 
ਪਖਾਲੀ - 
“ਤਿਸੁ ਚਰਣ ਪਖਾਲੀ ਜੋ ਤੇਰੈ ਮਾਰਗਿ ਚਾਲੈ। ” (ਧੋਵਾਂ) 
- ਮਾਝ ੫, ੨੭, ੨੧ (102) 
ਪਖਾਲੀਅਹਿ - 
“ਤਿਸ ਕੇ ਚਰਨ ਪਖਾਲੀਅਹਿ ਨਾਨਕ ਹਉ ਬਲਿਹਾਰੈ ਜਾਉ। ” (ਧੋਈਐ) 
- ਬਿਹਾ ੪, ਵਾਰ ੬ਸ, ੧, ੧:੪ (550) 
ਪਖਾਲੀਐ - 
“ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੁਡਹਿ ਤੇਹਿ। ” 
- ਸੋਰ ੧, ਅਸ ੪, ੬੨ (637) 
ਪਖਾਲੇ - 
“ਸੋ ਪਾਖੰਡੀ ਜਿ ਕਾਇਆ ਪਖਾਲੇ। ” (ਧੋਵੈ ਭਾਵ ਪਾਪ ਦੂਰ ਕਰੇ) 
- ਰਾਮ ੩. ਵਾਰ ੧੨ਸ, ੧, ੫:੧ (952) 
ਪਖਾਲੈ - 
“ਜਨ ਨਾਨਕੁ ਤਿਸ ਕੇ ਚਰਨ ਪਖਾਲੈ ਜੋ ਹਰਿ ਜਨੁ ਨੀਚੁ ਜਾਤਿ ਸੇਵਕਾਣੁ। ” (ਧੋੱਦਾ 
ਹੈ) 
- ਗੋਂਡ ੪, ੪, ੪:੨ (861) 
ਪਖਾਵਜ ---- ਤਬਲਾ, ਸੰਗੀਤ ਦਾ ਇਕ ਸਾਜ, ਜੋੜੀ 
“-ਰਬਾਬੁ ਪਖਾਵਜ ਤਾਲ ਘੁੰਘਰੁ ਅਨਹਦ ਸਬਦੁ ਵਜਾਵੈ। ? 
-ਆਸਾ ੫, ੪੩, ੧":੨ (381) 


ਹੋਰ ਰੂਪ: 


ਪਖਾਵਜੁ - 
“ਵਾਜਾ ਮਤਿ ਪਖਾਵਜੁ ਭਾਉ। ” 
- ਆਸਾ ੧, ੬, ੧:੧ (350) 





2580 


ਧੋਂਦਾ ਹੈ 
“ਬਾਹਰਿ ਦੇਵ ਪਖਾਲੀਅਹਿ ਜੇ ਮਨੁ ਧੋਵੈ ਕੋਇ। ”” 
- ਗੂਜ ੧, ੧, ੨:੧ (489) 
ਪੰਛੀ 
“ਬਿਰਖ ਬਸੇਰੋ ਪੰਖਿ ਕੋ ਤੈਸੋ ਇਹੁ ਸੰਸਾਰੁ । ” 
- ਗਉ ਕਬ, ੬੪, ੧:੨ (337) 
ਪਟੀਆਂ ਸਵਾਰਨ ਵਾਲੀ, ਵੇਸਵਾ ਭਾਵ ਮਾਇਆ 
“ਕਰਿ ਸੀਗਾਰੁ ਬਹੈ ਪਖਿਆਰੀ। ” 
-ਗੋਡ ਕਬ, ੭, ੨:੩ (871) 
ਪੰਛੀ 
“ਪੰਖੀ ਹੋਇ ਕੈ ਜੇ ਭਵਾ ਸੈ ਅਸਮਾਨੀ ਜਾਉ। ”” 
- ਸਿਰੀ ੧, ੨, ੩:੧ (14) 
ਪੰਛੀ 
“ਜਿਉ ਆਕਾਸੈ ਪੰਖੀਅਲੋ ਖੋਜੁ ਨਿਰਖਿਓ ਨ ਜਾਈ। ”? 
- ਗੂਜ ਨਾਮ, ੨, ੨੧ (525) 
ਪੰਛੀਆਂ 
“ਫਰੀਦਾ ਹਉ ਬਲਿਹਾਰੀ ਤਿਨ ਪੰਖੀਆ ਜੰਗਲਿ ਜਿੰਨ੍ਹਾ ਵਾਸੁ। ”” 
- ਸਲੋ ਫਰ, ੧੦੧੧ (1383) 


ਹੋਰ ਰੂਪ: 
ਪੰਖੀਆਂ - 
“ਚਲਿ ਚਲਿ ਗਈਆਂ ਪੰਖੀਆਂ ਜਿਨੀ ਵਸਾਏ ਤਲ। ”” (ਪੰਛੀ) 
- ਸਲੋ ਫਰ, ੬੬:੧ (1381) 


ਧੋਵਾਂ 
“ਨਾਨਕ ਕ੍ਰਿਪਾ ਕ੍ਰਿਪਾ ਕਰਿ ਧਾਰਹੁ ਮੈ ਸਾਧੂ ਚਰਨ ਪਖੀਜੈ। ” 
- ਕਲਿ ੪, ਅਸ ੪, ੮੨ (1325) 


(1) ਸਾਥੀ, ਸਹਾਇਕ 
“ਮੈ ਹਰਿ ਬਿਨੁ ਪਖੁ ਧੜਾ ਅਵਰੁ ਨ ਕੋਈਹਉ ਹਰਿ ਗੁਣ ਗਾਵਾ ਅਸਖੰ ਅਨੇਕ। ” 
- ਆਸਾ ੪, ੫੪, ੧":੨ (366) 
(2) ਚੰਦਰਮਾ ਦੇ ਹਿਸਾਬ ਨਾਲ 14 ਦਿਨਾਂ ਦਾ ਸਮਾਂ 
““ਮਾਹੁ ਪਖੁ ਕਿਹੁ ਚਲੈ ਨਾਹੀ, ਘੜੀ ਮੁਹਤੁ ਕਿਛੁ ਹੰਢੈ । ” 
- ਰਾਮ ੩. ਵਾਰ ੧੯ਸ, ੧, ੧:੬ (955) 
(3) ਤਰਫਦਾਰੀ, ਸਹਾਇਤਾ 
“ਜਿਨ ਕਾ ਪਖੁ ਕਰਹਿ ਤੂ ਸੁਆਮੀ ਤਿਨ ਕੀ ਊਪਰਿ ਗਲ ਤੁਧੁ ਆਣੀ ਹੇ । ”” 
- ਮਾਰੂ ੪, ਸੋਲਾ ੨, ੧੪:੩ (1071) 





2581 


“ਗੁਰ ਪਰਸਾਦੀ ਹਰਿ ਨਾਮੁ ਧਿਆਇਓ ਹਮ ਸਤਿਗੁਰ ਚਰਨ ਪਖੇ । ”” 
- ਨਟ ੪, ੩, ੧":੨ (976) 


“ਮਤਿ ਪੰਖੇਰੂ ਕਿਰਤੁ ਸਾਥਿ ਕਬ ਉਤਮ ਕਬ ਨੀਚ। ”” 
- ਮਾਝ ੧, ਵਾਰ ੨੧ਸ, ੧, ੨:੧ (147) 


“ਸਤਿਗੁਰ ਪਗ ਧੂਰਿ ਜਿਨਾ ਮੁਖਿ ਲਾਈ। ”” 

- ਗਉਂ ੪, ੪੩, ੩:੧ (165) 
(2) ਪਗੜੀ, ਦਸਤਾਰ 
“ਫਰੀਦਾ ਮੈ ਭੋਲਾਵਾ ਪਗ ਦਾ ਮਤੁ ਮੈਲੀ ਹੋਇ ਜਾਇ। ” 

- ਸਲੋ ਫਰ, ੨੬:੧ (1379) 


“ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬੰਦਿ ਖਲਾਸੁ । ”” 

- ਮਾਰੂ ੫, ੧੪, ੧:੨ (1002) 
ਹੋਰ ਰੂਪ: 
ਪਗਹੁ - 
“ਦਾਰਾ ਸੁਖ ਭਇਓ ਦੀਨੁ ਪਗਹੁ ਪਰੀ ਬੇਰੀ। (ਪੈਰਾਂ ਵਿਚ) 

- ਜੈਜਾ ੯, ੩, ੧੨ (1352) 

ਪਗਰਉ ---- ਪਕੜਾ, ਧਾਰਨ ਕਰਾਂ, ਗੁਹਿਣ ਕਰਾਂ 
“ਪੰਚਾ ਤੇ ਏਕੁ ਛੂਟਾ ਜਉ ਸਾਧ ਸੰਗਿ ਪਗਰਉ। ” 
- ਸਾਰ ੫, ੧੩੫, ੧੧੨ (1230) 


“ਮੋ ਕੋ ਦੀਜੈ ਦਾਨੁ ਪਰ੍ਭ ਸੰਤਨ ਪਗਰਾਲ। ” 


- ਬਿਲਾ ੫, ੪੧, ੨:੨ (811) 


(1) ਪਗੜੀ, ਪਗ, ਦਸਤਾਰ 
“ਖ਼ੁਬੁ ਤੇਰੀ ਪਗਰੀ ਮੀਠੇ ਤੇਰੇ ਬੋਲ। ” 
੍‌੍ - ਤਿਲਾ ਨਾਮ, ੩, ੧:੧ (727) 
(2) ਪਗ (ਚਰਨਾਂ) ਦੀ 
“ਸੰਧਿਕ ਤੋਹਿ ਸਾਧ ਨਹੀ ਕਹੀਅਉ ਸਰਨਿ ਪਰੇ ਤੁਮਰੀ ਪਗਰੀ। ”” 
- ਬਿਲਾ ਕਬ, ੬, ੨:੧ (856) 
(3) ਪਗੜੀ, ਧਾਰਨ ਕੀਤੀ 
“ਸੀਲ ਧਰਮੁ ਜਪੁ ਭਗਤਿ ਨ ਕੀਨੀ ਹਮ ਅਭਿਮਾਨ ਟੇਢ ਪਗਰੀ। ” 
- ਬਿਲਾ ਕਬ, ੬, ੧":੨ (856) 


<<<- ਚਰਨ ਧੂੜੀ 
“ਜਨ ਪਗਰੇਣੁ ਵਡਭਾਗੀ ਪਾਵੈ । ? 
- ਗਉਂ ੪, ੪੦, ੩:੩ (164) 





2582 


“ਜੈਸੇ ਧਰਤੀ ਮਧੇ ਪਾਣੀ ਪਰਗਾਸਿਆ ਬਿਨੁ ਪਗਾ ਵਰਸਤ ਫਿਰਾਹੀ। ? 
- ਗਉਂ ੩, ੩੫, ੧:੨ (162) 


“ਗਿ ਖਿਸਿਐ ਰਹਣਾ ਨਹੀ ਆਗੈ ਠਉਰੁ ਨ ਪਾਇ। ”? 

- ਸਿਰੀ ੩, ੩੭, ੪:੨ (28) 
“ਜਨੁ ਨਾਨਕੁ ਤਿਸੁ ਪਗਿ ਲਾਵਨੋ। ? (ਪੈਰੀਂ) 

- ਬਿਲਾਂ ੪, ੭, ੨੬ (801) 
“ਹਰਿ ਜਨ ਸੰਤ ਕਰਿ ਕਿਰਪਾ ਪਗਿ ਲਾਇਣੁ। ? (ਚਰਨੀ) 

- ਭੈਰ ੪, ੧, ੧":੧ (1134) 
ਹੋਰ ਰੂਪ: 
ਪਗੀ - 
“ਤਿਸੁ ਸਤਿਗੁਰ ਕੀ ਸਭ ਪਗੀ ਪਵਹੁ ਜਿਨਿ ਮੋਹ ਅੰਧੇਰੁ ਚੁਕਾਇਆ। ” (ਪੈਰੀਂ, 
ਚਰਨੀ) 

- ਵਡ ੪, ਵਾਰ ੩:੪ (586) 
ਪਗੀ' - 
“ਜਾਤ ਨਜਾਤਿ ਦੇਖਿ ਮਤ ਭਰਮਹੁ ਸੁਕ ਜਨਕ ਪਗੀ' ਲਗ ਧਿਆਵੈਗੋ । ” (ਚਰਨੀ) 

- ਕਾਨ ੪, ਅਸ ੨, ੭:੧ (1309) 

ਪਗ -- 


““ਪੰਕਜੁ ਮੋਹ ਪਗੁ ਨਹੀ ਚਾਲੈ ਹਮ ਦੇਖਾ ਤਹ ਡੂਬੀਅਲੇ। ” (ਪੈਰ) 
- ਆਸਾ ੧, ਸੋਪੁ ੩, ੧੨ (12) 


“ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ। ? 
- ਬਸੰ ਰਾਮਾ, ੧, ੧":੨ (1195) 


“ਭਵਨ ਭਵਨ ਪਵਿਤ੍ਰ ਸਭਿ ਕੀਏ ਜਹ ਧੂਰਿ ਪਰੀ ਜਨ ਪਗੇ। ”” 
- ਨਟ ੪, ੪, ੩੨ (976) 


“ਗੁਰਿ ਅੰਮ੍ਰਿਤ ਸਰਿ ਨਵਲਾਇਆ ਸਭਿ ਲਾਥੇ ਕਿਲਵਿਖ ਪੰਡੂ । ” 
- ਸੂਹੀ ੪, ੩, ੩੨ (732) 


(1) ਗੁਰਮੁਖ, ਸੰਤ, ਪਹੁੰਚੇ ਹੋਏ 
“ਪੰਚ ਪਰਵਾਣ ਪੰਚ ਪਰਧਾਨ। ?? 
- ਜਪੁ ੧, ੧੬:੧ (3) 
“ਸਹਜਿ ਮਿਲਾਏ ਹਰਿ ਮਨਿ ਭਾਏ ਪੰਚ ਮਿਲੇ ਸੁਖੁ ਪਾਇਆ। ” (ਸੰਤ ਜਨ) 
- ਸੂਹੀ ੧, ਛੰਤ ੨, ੧:੩ (764) 
(2) ਗਿਣਤੀ ਦੀ ਇਕ ਇਕਾਈ, ਇਕ ਜਮਾ ਚਾਰ 
“ਪੰਚ ਭੂਤ ਸਚਿ ਭੈ ਰਤੇ ਜੋਤਿ ਸਚੀ ਮਨ ਮਾਹਿ। ” 





2583 


- ਸਿਰੀ ੧, ੧੫, ੪:੨ (19) 
(3) ਪੰਜ ਗੁਣਾਂ ਵਾਲੇ ਪਦਾਰਥ 
“ਰਸੁ ਮਿਸੁ ਮੇਧੁ ਅੰਮ੍ਰਿਤੁ ਬਿਖੁ ਚਾਖੀ ਤਉ ਪੰਚ ਪ੍ਰਗਟ ਸੰਤਾਪੈ। ” (ਪੰਜ ਕਾਮਾ 
ਦਿਕ) 
- ਸਿਰੀ ਬੇਣੀ, ੧, ੨੨ (93) 


“ਪੰਚ ਦੂਤ ਮੁਹਹਿ ਸੰਸਾਰਾ। ” (ਪੰਜ ਕਾਮਾਦਿਕ) 


- ਮਾਝ ੩, ਅਸ ੭, ੨੧ (113) 
“ਪੰਚ ਵਸਹਿ ਮਿਲਿ ਜੋਤਿ ਅਪਾਰ। ? (ਪੰਜ ਤਤ, ਪਉਣ, ਪਾਣੀ, ਅਗਨੀ ਆਦਿ) 
- ਗਉ ੧, ੫, ੪:੨ (152) 
“ਏਕ ਬਸਤੁ ਬਿਨੁ ਪੰਚ ਦੁਹੇਲੇ ਓਹ ਬਸਤੁ ਅਗੋਚਰ ਠਾਈ। ” (ਪੰਜ ਗਿਆਨ 
ਇੰਦਰੇ) 
- ਗਉ ੫, ੧੨੨", ੨੧੨ (205) 
“ਕਬ ਕੋਊ ਮੇਲੈ ਪੰਚ ਸਤ ਗਾਇਣ ਕਬ ਕੋ ਰਾਗ ਧੁਨਿ ਉਠਾਵੈ। ” (ਪੰਜ ਤਾਰਾਂ) 
- ਆਸਾ ੪, ੬੨, ੨੧ (368) 
“ਪੰਚ ਆਏ ਪੰਚ ਰੁਸਾਏ । ” (ਪਹਿਲੇ ਪੰਜ ਗੁਣ, ਦੂਜੇ ਪੰਜ ਗੁਣ ਔੰਗੁਣ ਵਿਕਾਰ) 
- ਆਸਾ ੫. ਅਸ ੧, ੧:੧ (430) 
“ਵਾਜੇ ਵਜੇ ਸਚੀ ਬਾਣੀਆ ਪੰਚ ਮੁਏ ਮਨੁਮਾਰੇ। ” (ਭਾਵ ਪੰਜ ਸੰਬੰਧੀ - ਮਾਂ, 
ਪਿਉ, ਇਸਤ੍ਰੀ, ਪੁੱਤਰ, ਭਰਾ) 
- ਵਡ ੧, ਅਲਾ ੩, ੬:੨ (580) 
(4) ਚੌਧਰੀ, ਮੁਖੀ 
“ਪੰਚ ਲੋਗ ਸਭਿ ਹਸਣ ਲਗੇ ਤਪਾ ਲੋਭਿ ਲਹਰਿ ਹੈ ਗਾਲਿਆ। ”? 
- ਗਉਂ ੪, ਵਾਰ ੩੦ਸ, ੪, ੧:੩ (315) 
ਤਬਾਹ, ਹੋਵੇਗਾ, ਮਿਟੇਗਾ, ਨਾਸ ਹੋਏਗਾ 
“ਜੋ ਗਰੰਬੈ ਸੋ ਪਚਸੀ ਪਿਆਰੇ ਜਪਿ ਨਾਨਕ ਭਗਤਿ ਸਮਾਹਾ। ”” 
- ਸੋਰ ੪, ੬, ੪:੩ (607) 


ਗਲਦੇ ਸੜਦੇ, ਮਿਟ ਜਾਂਦੇ, ਸਮਾ ਜਾਂਦੇ, ਨਾਸ ਹੁੰਦੇ, ਗਰਕ ਹੁੰਦੇ ਹਨ 
“ਪਾਪੋ ਪਾਪੁ ਕਮਾਵਦੇ ਪਾਪੇ ਪਚਹਿ ਪਚਾਇ। ”? 
- ਸਿਰੀ ੩, ੫੬, ੪੨ (36) 
“ਬਿਨੁ ਨਾਮ ਹਰਿ ਕੇ ਭਰਮਿ ਭੂਲੇ ਪਚਹਿ ਮੁਗਧ ਅਚੇਤਿਆ। ”” (ਭਾਵ ਭਟਕਦੇ 
ਫਿਰਦੇ ਹਨ) 
- ਆਸਾਂ ੧, ਛੱਤ ੫, ੪:੪ (439) 
“ਨਾਮੁ ਬਿਸਾਰਿ ਪਚਹਿ ਅਭਿਮਾਨੁ। ” (ਸੜਦੇ ਹਨ) 
- ਰਾਮ ੧, ਅਸ ੬, ੩੨ (905) 
(1) ਹੇ ਪੰਚੋ/ਮੁੱਖੀਓ 
“ਜੋ ਗੁਰ ਗੋਪੇ ਆਪਣਾ ਸੁ ਭਲਾ ਨਾਹੀ ਪੰਚਹੁ ਓਨਿ ਲਾਹਾ ਮੂਲੁ ਸਭੁ ਗਵਾਇਆ। ”” 
- ਗਉ ੪, ਵਾਰ ੮ਸ, ੪, ੨:੬ (304) 
(2) ਪੰਜਾਂ (ਕਾਮਾਦਿਕਾਂ) ਨੇ ਹੀ 
“ਸੁੰਦਰ ਸੁਘਰ ਸਰੂਪ ਸਿਆਨੇ ਪੰਚਹੁ ਹੀ ਮੋਹਿ ਛਲੀ ਰੇ। ” 





2584 


- ਆਸਾ ੫, ੧੩੨, ੧:੨ (404) 


ਪੰਚਜਨਾ ---- (1) ਪੰਜਾਂ ਤੋਂ ਭਾਵ ਕਾਮਾਦਿਕਾਂ 
“ਪੰਜ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ। ”” 
- ਸੋਰ ੫, ਅਸ ੩, ੧੨ (641) 
“ਪੰਜ ਜਨਾ ਗੁਰਿ ਵਸਗਤਿ ਆਣੇ ਤਉ ਉਨਮਨਿ ਨਾਮਿ ਲਗਾਨੀ। ? 
- ਸਾਰ ੪, ੫, ੪੧੧ (1200) 
(2) ਦੋਸਤ, ਮਿੱਤਰ, ਸਾਥੀ 
“ਪੰਚ ਜਨਾ ਸਿਉ ਬਾਤ ਬਤਊਆ ਚੀਤੁ ਸੁ ਡੋਰੀ ਰਾਖੀਅਲੇ। ” 
- ਰਾਮ ਨਾਮ, ੧, ੧੨ (972) 
ਪੰਚ ਤਤ ---- ਪੌਣੀ, ਪਾਣੀ, ਧਰਤੀ, ਅਗਨੀ ਤੇ ਆਕਾਸ਼ ਸ੍ਸ਼ਟੀ/ਸਰੀਰ ਇੰਨਾਂ ਪੰਜਾਂ ਤੰਤਾਂ ਦੇ ਮੰਨੇ 
ਜਾਂਦੇ ਹਨ। 
“ਪੰਚ ਤਤ ਮਿਲਿ ਭਇਓ ਸੰਜੋਗਾ ਇਨ ਮਹਿ ਕਵਨ ਦੁਰਾਤੇ । ? 
- ਮਾਰੂ ੫, ੪, ੨੨ (999) 
ਹੋਰ ਰੂਪ: 
ਪੰਚ ਤਤੁ - 
“ਪੰਚ ਤਤੁ ਕੀ ਕਰਿ ਮਿਰਗਾਣੀ ਗੁਰ ਕੈ ਮਾਰਗਿ ਚਾਲੈ । ” 
- ਆਸਾ ਕਬ, ੭, ੨੨ (477) 
“ਹਰਿ ਆਪੇ ਪੰਚ ਤਤੁ ਬਿਸਥਾਰਾ। (ਪੰਚ ਤੱਤਾਂ ਦੇ ਸਰੀਰ) 
- ਬੈਰਾ ੪, ੩, ੨੧੧ (720) 
ਪੰਚ ਦੂਤ ---- ਪੰਜ ਕਾਮਾਦਿਕ 
“ਪੰਚ ਦੂਤ ਰਚਿ ਸੰਗਤਿ ਗੋਸਟਿ ਮਤਵਾਰੋ ਮਦ ਮਾਇਓ। ”” 
- ਟੋਡੀ ੫, ੩, ੪੨ (712) 


“ਵੈਰੁ ਕਰਹਿ ਨਿਰਵੈਰ ਨਾਲਿ ਧਰਮ ਨਿਆਇ ਪਚੰਦੇ । ” 
- ਗਉ ੪, ਵਾਰ ੧੨:੮ (306) 


- ਮਾਰੂ ੫. ੩੧, ੧੪੨ (1007) 


“ਇਨ ਪੰਚਨ ਮੇਰੋ ਮਨੁ ਜੁ ਬਿਗਾਰਿਓ। ”? 
- ਜੈਤ ਰਵਿ, ੧, ੨:੧ (710) 
ਖੁਆਰ ਹੁੰਦੇ, ਭਟਕਦੇ ਫਿਰਦੇ 
“ਧਰਤਿ ਅਸਮਾਨੁ ਨ ਝਲਈ ਵਿਚਿ ਵਿਸਟਾ ਪਏ ਪਚੰਨਿ। ” 
- ਗਉਂ ੩, ਅਸ ੯, ੫:੨ (233) 


ਭੂਤਾਂ ਦੇ ਸੂਖਮ ਤਤ ਤੋ ਬਣਿਆ ਅੰਤਹਕਰਣ, ਮਨ 





2585 


“ਊੱਧਉ ਖਪਰੁ ਪੰਚਭੂ ਟੋਪੀ। ” 
- ਰਾਮ ੧, ਸਿਗੋ ੧੧:੧ (939) 
“ਪੰਚ ਭੂ ਆਤਮਾ ਵਸਿ ਕਰਹਿ ਤਾ ਤੀਰਥ ਕਰਹਿ ਨਿਵਾਸੁ । ? 
ਰਹ - ਗੂਜ ੩, ੮, ੨੨ (491) 


“ਪੰਚਮ ਹਰਖ ਦਿਸਾਖ ਸੁਨਾਵਹਿ। ”” 
- ਰਾਮ ੧੯ (1429) 


“ਪੰਚਮਿ ਪੰਚ ਪ੍ਰਧਾਨ ਤੇ ਜਿਹ ਜਾਨਿਓ ਪਰਪੰਚੁ । ” 
- ਗਉ ੫. ਥਿਤੀ ੫:੧ (297) 
ਹੋਰ ਰੂਪ: 
ਪੰਚਮੀ - 
“ਪੰਚਮੀ ਪੰਚ ਦੂਤ ਬੇਤਾਲਾ। ” (ਪੰਜਵੀ' ਥਿਤ ਦੁਆਰਾ) 
- ਬਿਲਾ ੧, ਥਿਤੀ ੬:੧ (839) 


ਸੜਿਆ, ਖਪ ਗਿਆ 
“ਜਮ ਦੂਤੀ ਹੈ ਹੇਰਿਆ ਦੁਖ ਹੀ ਮਹਿ ਪਚਾ। ” 


- ਮਾਰੂ ੫, ਵਾਰ ੧੫:੭ (1099) 


(1) ਗੁਰਮੁਖ 
“ਪੰਚਾ ਕਾ ਗੁਰੁ ਏਕੁ ਧਿਆਨੁ। ”? 
- ਜਪੁ ੧, ੧੬੪ (3) 
(2) ਪੰਜੇ ਵਿਕਾਰ ਭਾਵ ਕਾਮਾਦਿਕ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ 
“ਸੰਤ ਸੁਪ੍ਸੰਨ ਆਏ ਵਸਿ ਪੰਚਾ। ” 
- ਗਉ ੫. ੧੧੫, ੩:੧ (189) 
(3) ਮੁਖੀ, ਚੌਧਰੀ, ਪੰਚਾਇਤ ਦੇ ਮੈਂਬਰਾਂ ਭਾਵ ਪੰਚਾਇਤ 
“ਬਾਹਰਿ ਬਹੈ ਪੰਚਾ ਵਿਚਿ ਤਪਾ ਸਦਾਏ। ” 
- ਗਉਂ ੪, ਵਾਰ ੩੦, ੪, ੧:੮ (315) 


< 


“ਜਿਸੁ ਸਤਗੁਰੁ ਪੁਰਖੁ ਨ ਭੇਟਿਓ ਸੁ ਭਉਜਲਿ ਪਚੈ ਪਚਾਇ। ” 
- ਸਿਰੀ ੧, ੨੨, ੩:੨ (22) 
“'ਬਿਸਟਾ ਕਾ ਕੀੜਾ ਬਿਸਟਾ ਮਾਹਿ ਪਚਾਇ। ” 
- ਆਸਾ ੩, ੪੪, ੨:੪ (362) 
ਹੋਰ ਰੂਪ: 
ਪਚਾਇਆ - 
“ਕੋਈ ਨਿੰਦਕੁ ਵਡਿਆਈ ਦੇਖਿ ਨ ਸਕੈ ਸੋ ਕਰਤੈ ਆਪਿ ਪਚਾਇਆ। ?” 
(ਸਾੜਿਆ, ਗਾਲਿਆ) 
- ਗਉਂ ੪, ਵਾਰ ੧੦ਸ, ੪, ੨:੭ (305) 





2586 


“ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਸਾਚੈ ਮਾਰਿ ਪਚਾਇਆ। ” (ਸਾੜਿਆ, 
ਤਬਾਹ ਕੀਤਾ) 
- ਗਉ ੫, ਵਾਰ ੧੨ਸ, ੪, ੧:੮ (306) 
ਪੰਚਾਇਣ --- (1) ਪੰਜ ਗੁਣ (ਸਤ, ਸੰਤੋਖ, ਦਇਆ, ਧਰਮ ਤੇ ਧੀਰਜ) 
“ਰਾਜਾ ਤਖਤਿ ਟਿਕੈ ਗੁਣੀ ਭੈ ਪੰਚਾਇਣੁ ਰਤੁ । ” 
- ਮਾਰੂ ੧, ੧੦, ੧:੪ (994) 
ਪੰਚਾਇਣਿ --- ਪੈ'ਚਣ, ਪ੍ਰਧਾਨ, ਮੁਖ ਪੰਚ 
“ਤਸਕਰ ਮਾਰਿ ਵਸੀ ਪੰਚਾਇਣਿ ਅਦਲੁ ਕਰੇ ਵੀਚਾਰੇ । ? 
- ਸੂਹੀ ੧, ਛੰਤ ੩, ੨:੫ (765) 
ਪੰਚਾਇਣੁ --- ਪੰਜਵਾਂ 
“ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ। ”? 
- ਰਾਮ ਬਸ, ਵਾਰ ੮:੧ (968) 


ਨਾਸ਼ ਕੀਤਾ 
“ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸੁ ਮਾਰਿ ਪਚਾਈ। ”” 
- ਗੂਜ ੩, ਵਾਰ ੨੧:੪ (517) 


“ਦੁਸਟ ਅਹੰਕਾਰੀ ਮਾਰਿ ਪਚਾਏ । ” (ਸਾੜੇ, ਨਾਸ਼ ਕੀਤਾ) 
- ਗੋਂਡ ੫, ਅਸ ੧, ੨:੨ (869) 


- ਮਾਝ ੧, ਵਾਰ ੧੨ਸ, ੧, ੧੫ (143) 


“ਅਭੂਲੁ ਨ ਭੂਲੈ ਲਿਖਿਓ ਨ ਚਲਾਵੈ ਮਤਾ ਨ ਕਰੈ ਪਚਾਸਾ। ” (ਪੰਜਾਹ) 
- ਸਾਰ ੫. ੩੮, ੧:੧ (1212) 


ਪੰਚਾਸਾ - 
“ਤੇ ਤਸਕਰ ਜੋ ਨਾਮੁ ਨ ਲੇਵਹਿ ਵਾਸਹਿ ਕੋਟ ਪੰਚਾਸਾ। ” (ਪੰਜਾਹ) 
- ਪੁਭਾ ੧, ੩, ੨੩੨ (1328) 


“ਚਾਲੀਸੀ ਪੁਰੁ ਹੋਇ ਪਚਾਸੀ ਪਗੁ ਖਿਸੈ ਸਠਾ ਕਾ ਬੋਢੇਪਾ ਆਵੈ । ” 
- ਮਾਝ ੧, ਵਾਰ ੧ਸ, ੧, ੩:੨ (138) 
ਪੰਚਾਹਰੁ ---- ਪੰਜਾਂ (ਇੰਦਰੀਆਂ) ਨੂੰ ਹਰਨ ਵਾਲੇ (ਵਿਸ਼ੇ) 
“ਪੰਚਾਹਰੁ ਨਿਦਲਿਅਉ ਸੁੰਨ ਸਹਜਿ ਨਿਜਘਰਿ ਸਹਾਰੁਉ। ” 
- ਸਵ ੫, ਕਲ ੯:੨ (1408) 





2587 


“ਕੁਵਲੀਆ ਪੀੜੁ ਆਪਿ ਮਰਾਇਦਾ ਪਿਆਰਾ ਕਰਿ ਬਾਲਕ ਰੂਪਿ ਪਚਾਹਾ। ”” 
- ਸੋਰ ੪, ੬, ੨:੩ (606) 


“ਜਮ ਦਰਿ ਬਧੇ ਮਾਰੀਅਹਿ ਫਿਰਿ ਵਿਸਟਾ ਮਾਹਿ ਪਚਾਹਿ। ” 
- ਸੋਰ ੪, ਵਾਰ ੧੫ਸ, ੩, ੧੨ (648) 


“ਅਜੈ ਸੁ ਚੋਭ ਕਉ ਬਿਲਲ ਬਿਲਾਤੇ ਨਰਕੇ ਘੋਰ ਪਚਾਹੀ । ” 
- ਰਾਮ ਕਬ, ੩, ੪:੨ (969) 


- ਮਾਰੂ ੧, ਸੋਲਾ ੨, ੧੦:੨ (1022) 


“ਕੂਕਰ ਕੂੜੁ ਕਮਾਈਐ ਗੁਰ ਨਿੰਦਾ ਪਚੈ ਪਚਾਨੁ । ” 


- ਸਿਰੀ ੧, ੧੯, ੩੧ (21) 


“ਤਿਨ ਕੇ ਕਰਮਹੀਨ ਧੁਰਿ ਪਾਏ ਦੇਖਿ ਦੀਪਕੁ ਮੋਹਿ ਪਚਾਨੇ । ”” 
- ਗਉ ੪, ੫੬, ੩੨ (170) 


- ਗਉ ੫. ਸੁਖ ੪, ੫:੨ (267) 


“ਜੇਹਾ ਘਾਲੇ ਘਾਲਣਾ ਤੇਵੇ ਹੋ ਨਾਉ ਪਚਾਰੀਐ । ”” 
- ਆਸਾ ੧, ਵਾਰ ੧੨੦੨ (469) 


- ਰਾਮ ੫, ੨੪, ੨੩ (890) 


ਪੰਚਾਲ ਦੇਸ ਦੀ (ਸ਼ਹਿਜ਼ਾਦੀ, ਦਰੋਪਦੀ) 
“ਪੰਚਾਲੀ ਕਉ ਰਾਜ ਸਭਾ ਮਹਿ ਰਾਮ ਨਾਮ ਸੁਧਿਆਈ। ” 
- ਮਾਰੂ ੯, ੧, ੧੧ (1008) 


- ਸੜਦਾ/ਖਪਦਾ ਹੈ 
“ਅੰਨਾ ਬੋਲਾ ਕਿਛੁ ਨਦਰਿ ਨ ਆਵੈ ਮਨਮੁਖ ਪਾਪਿ ਪਚਾਵਣਿਆ। ”” 
- ਮਾਝ ੩, ਅਸ ੪, ੪:੩ (111) 
“ਗੁਰਮੁਖਿ ਹੋਂਵੈ ਸੁ ਅਪਣਾ ਘਰੁ ਰਾਖੈ ਪੰਚ ਦੂਤ ਸਬਦਿ ਪਚਾਵਣਿਆ। ” (ਨਾਸ 
ਕਰੇ) 





2588 


- ਮਾਝ ੩, ਅਸ ੭, ੨੩ (113) 


“ਈਹਾ ਸੁਖੁ ਨਹੀ ਦਰਗਹ ਢੋਈ ਜਮਪੁਰਿ ਜਾਇ ਪਚਾਵੈ। ? 
- ਆਸਾ ੫, ੪੧, ੧੨ (380) 


(1) ਖਪ ਕੇ, ਸੜ ਕੇ, ਖੁਆਰ ਹੋ ਕੇ 
“ਦੁਬਿਧਾ ਲਾਗੇ ਪਚਿ ਮਏ ਅੰਤਰਿ ਤ੍ਰਿਸਨਾ ਅਗਿ। ”” 
- ਸਿਰੀ ੧, ੧੪, ੨੨ (19) 
“ਪਚਿ ਪਚਿ ਮੁਏ ਬਿਖੁ ਦੇਖਿ ਪਤੰਗਾ। ” (ਸੜ ਮੋਏ) 
- ਆਸਾਂ ੪, ੫੮, ੩੨ (367) 
“ਅਰਝਿ ਉਰਝਿ ਕੈ ਪਚਿ ਮੂਆ ਚਾਰਉ ਬੇਦਹੁ ਮਾਹਿ। (ਖੁਆਰ ਹੋ ਕੇ) 
- ਸਲੋ ਕਬ, ੨੩੭੨ (1377) 
ਹੋਰ ਰੂਪ: 
ਪਚਿਆਂ - 
“ਮੰਦਾ ਚਿਤਵਤ ਚਿਤਵਤ ਪਚਿਆ ਜਿਨਿ ਰਚਿਆ ਤਿਨਿ ਦੀਨਾ ਧਾਕੁ। ” (ਸੜਿਆ) 
- ਬਿਲਾ ੫, ੧੦੪, ੧:੨ (825) 
“ਲੇਛੁ ਪਾਪੀ ਪਚਿਆ ਭਇਆ ਨਿਰਾਸੁ। ” (ਗਰਕ ਹੋਇਆ) 
- ਭੈਰ ੫, ੯, ੪2੨ (1138) 
(2) ਪੋਚ ਕੇ ਭਾਵ ਸਵਾਰ ਬਣਾ ਕੇ 
“ਬਾਰੂ ਭੀਤਿ ਬਨਾਈ ਰਚਿ ਪਚਿ ਰਹਤ ਨਹੀ ਦਿਨ ਚਾਰਿ। ”” 
- ਸੋਰ ੯, ੮, ੧੧ (633) 


ਪਚਿਹਾਰੀ --- ਖਪ ਖਪ ਕੇ ਹਾਰ ਗਏ 
“ਕਬੀਰੈ ਪਕਰੀ ਟੇਕ ਰਾਮ ਕੀ ਤੁਰਕ ਰਹੇ ਪਚਿਹਾਰੀ। ? 


- ਆਸਾ ਕਬ, ੮, ੪੨ (477) 


ਹੋਰ ਰੂਪ: 
ਪਚਿਹਾਰੇ - 
“ਜੋਗੀ ਜਤੀ ਤਪੀ ਪਚਿਹਾਰੇ ਅਰੁ ਬਹੁ ਲੋਗੁ ਸਿਆਨੇ। ” (ਖਪ ਕੇ ਹਾਰ ਗਏ) 
- ਬਿਹਾ ੯, ੨, ੧੧੨ (537) 


“ਵਿਣੁ ਨਾਂਵੈ ਵੇਕਾਰਿ ਭਰਮੇ ਪਚੀਐ । ” 
- ਮਾਝ ੧, ਵਾਰ ੯:੪ (142) 
“ਹਰਿ ਅਭਿਮਾਨੁ ਨ ਜਾਈ ਜੀਅਹੁ ਅਭਿਮਾਨੇ ਪੈ ਪਚੀਐ। ” (ਸੜੀਦਾ ਹੈ) 
- ਪ੍ਰਭਾ ੧, ਅਸ ੪, ੭੨ (1344) 


- ਭੈਰ ਕਬ, ੧੭, ੧:੧ (1161) 
-<-- ਪੰਝੀਆਂ ਦਾ ਭਾਵ ਸਾਰਿਆਂ ਤੱਤਾਂ, ਗੁਣਾਂ ਦਾ 





2589 


“ਬਰਧ ਪਚੀਸਕ ਸੰਗੁ ਕਾਚ। ? 
- ਬਸੰ ਕਬ, ੬, ੧:੨ (1194) 


“ਮਾਇਆ ਮਾਇਆ ਕੇ ਜੋ ਅਧਿਕਾਈ ਵਿਚਿ ਮਾਇਆ ਪਚੈ ਪਚੀਜੈ। ? 
- ਕਲਿ ੪, ਅਸ ੬, ੭:੧ (1326) 


- ਆਸਾ ੫, ੮੬, ੩੪੪ (392) 
“ਨਿੰਦਕ ਨਿੰਦਾ ਕਰਿ ਪਚੇ ਜਮਕਾਲਿ ਗ੍ਰਸੀਏ । ? 

- ਬਿਲਾ ੫, ੫੬, ੧":੨ (815) 
(2) ਖਪ ਗਏ 
“ਡਡਰਿ ਡਰਿ ਪਚੇ ਮਨਮੁਖ ਵੇਚਾਰੇ । ” 

= ਧਨਾ ੫, ੨੪, ੧":੨ (677) 


- ਜਪੁ ੧, ੧੬:੨ (3) 


(2) ਪੰਜੇ (ਗਿਆਨ ਇੰਦਰੇ) ਹੀ 
“ਪੰਚੇ ਰੁੰਨੇ ਦੁਖਿ ਭਰੇ ਬਿਨਸੇ ਦੂਜੈ ਭਾਇ। ” 


- ਸਿਰੀ ੧, ੧੪, ੧:੩ (19) 
“ਜੋ ਹਰਿ ਨਾਮੁ ਧਿਆਇਦੇ ਮੇਰੀ ਜਿੰਦੜੀਏ ਤਿਨਾ ਪੰਚੇ ਵਸਗਤਿ ਆਏ ਰਾਮ। ” 
(ਪੰਜਾਂ ਕਾਮਾਦਿਕ) 
- ਬਿਹਾ ੪, ਛੰਤ ੩, ੨੧ (539) 
“ਸਭਿ ਸਖੀਆ ਪੰਚੇ ਮਿਲੇ ਗੁਰਮੁਖਿ ਨਿਜ ਘਰਿ ਵਾਸੁ। ” (ਸਤ, ਸੰਤੋਖ, ਦਇਆ, 
ਧਰਮ ਧੀਰਜ ਦੇ ਸਤੋ ਗੁਣ) 
- ਮਲਾ ੧, ਵਾਰ ੨੭ਸ, ੧, ੧:੯ (1291) 
“ਪੰਚੇ ਸਬਦ ਵਜੇ ਮਤਿ ਗੁਰਮਤਿ ਵਡਭਾਗੀ ਅਨਹਦ ਵਜਿਆ। ” (ਪੰਜ ਤਰ੍ਹਾਂ ਦੇ 
ਵਾਜੇ ਤਾਰ, ਚੰਮ, ਧਾਤ, ਘੜੇ ਤੇ ਫੂਕ ਵਾਲੇ ਜੰਤਰ) 
- ਕਾਨ ੪, ਵਾਰ ੭:੧ (1315) 


(1) ਪਚਦੀ/ਹਜ਼ਮ ਹੁੰਦੀ ਹੈ 
“ਕੁਕਰ ਕੁੜੁ ਕਮਾਈਐ ਗੁਰ ਨਿੰਦਾ ਪਚੈ ਪਚਾਨੁ । ” 
.--.ਹ - ਸਿਰੀ ੧, ੧੯, ੩:੧ (21) 
(2) ਖੁਆਰ ਹੁੰਦੇ ਹਨ 
“ਜਿਸ ਸਤਗੁਰੁ ਪੁਰਖੁ ਨ ਭੇਟਿਓ ਸੁ ਭਉਜਲਿ ਪਚੈ ਪਚਾਇ। ”? 
- ਸਿਰੀ ੧, ੨੨, ੩੯੨ (22) 
(3) ਖਪੇ, ਮਿਟੇ, ਨਾਸ ਹੋਏ 
“ਉਪਜੈ ਪਚੈ ਹਰਿ ਬੂਝੈ ਨਾਹੀ। ” 
- ਮਾਝ ੩, ਅਸ ੩੦, ੬:੧ (127) 
“ਝੁਰਿ ਝੁਰਿ ਪਚੈ ਜੈਸੇ ਤ੍ਰਿਅ ਰੰਡ। ” (ਸੜਦਾ, ਗਲਦਾ ਹੈ) 





2590 


- ਭੈਰ ੫, ੫੩, ੧:੪ (1151) 


ਪੰਜੇ (ਕਾਮਾਦਿਕ) ਹੀ 
“ਭਾਪਿ ਨੇ ਪੰਚੈ ਹੋਇ ਸਬੂਰੀ। ” 
- ਭੈਰ ਕਬ, ੪, ੨੭੨ (1158) 
ਇਕ ਦਿਸ਼ਾ, ਪੂਰਬ ਦੇ ਉਲਟ ਦੀ ਦਿਸ਼ਾ 
“ਜਿਧਰ ਸੂਰਜ ਅਸਤ ਹੁੰਦਾ ਹੈ, ਲਹਿੰਦੀ ਦਿਸ਼ਾ 
“ਮਤਾ ਕਰੈ ਪਛਮ ਕੈ ਤਾਈ ਪੂਰਬ ਹੀ ਲੈ ਜਾਤ। ” 
- ਗੂਜ ੫, ੫, ੧੧ (496) 


“ਖਿਨੁ ਪੂਰਬਿ ਖਿਨੁ ਪਛਮਿ ਛਾਏ ਜਿਉ ਚਕੁ ਕੁਮ੍ਿਆਰਿ ਭਵਾਇਆ। ” (ਲਹਿੰਦੇ 
ਵਲ) 
- ਆਸਾ ੪, ਛੰਤ ੮, ੨:੪ (442) 

ਪਿਛਲਾ/ਪਿਛਲੀ 
“ਪਹਿਲੈ ਪਹਰੈ ਫੁਲੜਾ ਫੁਲ ਭੀ ਪਛਾ ਰਾਤਿ। ”” 

- ਸਲੋ ਫਰ, ੧੧੨:੧ (1384) 
ਪਛਾਣਦਾ, ਸਿਆਣਦਾ 
“ਮਨਮੁਖਿ ਕੰਤੁ ਨ ਪਛਾਣਈ ਤਿਨ ਕਿਉ ਰੈਣਿ ਵਿਹਾਇ। ” 

- ਸਿਰੀ ੩, ੬੧, ੨:੧ (38) 
“ਸੋ ਕਹੀਐ ਦੇਵਾਨਾ ਆਪੁ ਨ ਪਛਾਣਈ। ”! (ਪਛਾਣਦਾ ਭਾਵ ਸਮਝਦਾ) 

- ਮਾਝ ੧, ਵਾਰ ੯:੨ (142) 
ਪਛਾਣਦਾ ਭਾਵ ਜਾਣਦਾ ਹੈ, ਦਾ ਗਿਆਤਾ ਹੈ 
“ਮਨੁ ਮਾਰਿ ਰੀਝੈ ਸਬਦਿ ਸੀਝੈ ਤ੍ਰੈ ਲੋਕ ਨਾਥੁ ਪਛਾਣਏ । ” 

- ਬਿਲਾ ੧, ਛੰਤ ੨, ੪:੩ (844) 

ਪਛਾਣਦਾ ਹੈ, ਭਾਵ ਸਮਝਦਾ ਹੈ 
“ਅਵਰੁ ਨ ਜਾਣਸਿ ਸਬਦ ਪਛਾਣਸਿ ਅੰਤਰਿ ਜਾਣਿ ਪਛਾਤਾ। ” 

- ਭੈਰ ੧, ੬, ੧੨ (1126) 
ਪਛਾਣ ਲਏਗਾ 
“ਨਾਨਕ ਵਸਤੁ ਪਛਾਣਸੀ ਸਚੁ ਸਉਦਾ ਜਿਸੁ ਪਾਸਿ। ? 

- ਸਿਰੀ ੧, ੧੧, ੪:੨ (18) 
ਪਛਾਣੇ, ਸਿੰਵਾਣੇ, ਭਾਵ ਸਮਝੇ 
“ਖਸਮੁ ਪਛਾਣਹਿ ਆਪਣਾ ਤਨੁ ਮਨੁ ਆਗੈ ਦੇਇ। ” 

- ਸਿਰੀ ੩, ੬੧, ੪:੨ (38) 


ਹੋਰ ਰੂਪ: 
ਪਛਾਣਹੀ - 





2591 


“ਆਪਣਾ ਪਿਰੁ ਨ ਪਛਾਣਹੀ ਕਿਆ ਮੁਹੁ ਦੇਸਹਿ ਜਾਇ। ” (ਜਾਣਨਾ) 
- ਸਿਰੀ ੩, ੬੧, ੧੨ (37) 
ਪਛਾਣਹੁ - 
“ਗੁਰ ਸਬਦੀ ਹਰਿ ਅੰਤਰਿ ਪਛਾਣਹੁ । ” (ਜਾਣੋ, ਪਛਾਣੋ, ਸਮਝੋ) 
- ਮਾਝ ੩, ਅਸ ੧੨, ੮:੨ (116) 
ਪਛਾਣਹੁ - 
“ਰੋਵਹੁ ਸਚੁ ਸਲਾਹਿ ਹੁਕਮੁ ਪਛਾਣਹੂ । ” (ਸਮਝੋ, ਜਾਣੋ ਭਾਵ ਮੰਨੋ) 
- ਆਸਾ ੧, ਅਸ ੧੬, ੩੨ (419) 
ਪਛਾਣਹੇ - 
“ਧਨੁ ਸੰਚਿ ਹਰਿ ਹਰਿ ਨਾਮ ਵਖਰੁ ਗੁਰ ਸਬਦਿ ਭਾਉ ਪਛਾਣਹੇ। ” (ਸਮਝੇ, ਜਾਣੇ 
- ਤੁਖਾਂ ੧, ਛੰਤ ੬, ੪:੩ (1113) 


“ਹਉ ਗੁਰ ਮਿਲਿ ਇਕੁ ਪਛਾਣਦਾ। ” 
- ਸਿਰੀ ੫, ਅਸ ੨੯, ੩੧ (73) 
ਪਛਾਣੰਦੋ ---- ਸਮਝਦਾ, ਜਾਣਦਾ 
“ਮੁਖਹੁ ਅਲਾਏ ਹਭ ਮਰਣੁ ਪਛਾਣੰਦੋ ਕੋਇ। ”” 
- ਮਾਰੂ ੫, ਵਾਰ ੧੫ਸ, ੫, ੧:੧ (1099) 
ਪਛਾਣਨਿ --- ਜਾਣਨ, ਸਮਝਣ 
“ਮੂਲੁ ਪਛਾਣਨਿ ਤਿਨ ਨਿਜ ਘਰਿ ਵਾਸਾ ਸਹਜੇ ਹੀ ਸੁਖੁ ਹੋਈ। ” 
- ਪ੍ਰਭਾ ੩, ੫, ੨੯੧ (1334) 


ਹੋਰ ਰੂਪ: 
ਪਛਾਣਨੀ - 
“ਅੰਧੇ ਆਪੁ ਨ ਪਛਾਣਨੀ ਦੂਜੈ ਪਚਿ ਜਾਵਹਿ। ” (ਜਾਣਦੇ, ਸਮਝਦੇ) 
- ਮਾਰੂ ੩, ਵਾਰ ੯:੨ (1089) 


“ਗੁਰੂ ਮਿਲਿ ਨਾਨਕ ਪਾਰਬ੍ਰਹਮੁ ਪਛਾਣਾ। ” 

- ਸਿਰੀ ੫, ੯੭, ੪੧੨ (52) 
“ਸਾਧ ਕੈ ਸੰਗਿ ਪਾਰਬ੍ਰਹਮ ਪਛਾਣਾ। ? (ਪਛਾਣੀਦਾ ਹੈ) 

- ਗਉਂ ੫, ੯੩, ੨:੪ (183) 


- ਸਿਰੀ ਕਬ, ੧, ੩":੨ (92) 
“ਹਮਰੀ ਗਣਤ ਨ ਗਣੀਆ ਕਾਈ ਅਪਣਾ ਬਿਰਦੁ ਪਛਾਣਿ। ” (ਪਛਾਣ ਕੇ ਭਾਵ 
ਵਰਤ ਕੇ) 
- ਸੋਰ ੫, ੪੪, ੧੧ (619) 
“ਨਾਨਕ ਗਾਹਕੁ ਕਿਉ ਲਏ ਸਕੈ ਨ ਵਸਤੁ ਪਛਾਣਿ। ? (ਸਿਵਾਣ, ਜਾਣ) 
- ਰਾਮ ੩. ਵਾਰ ੧੬ਸ, ੨, ੨੪ (954) 





4002 


ਹੋਰ ਰੂਪ: 
ਪਛਾਣਿਓ - 
“ਸਚਾ ਸਬਦੁ ਨ ਪਛਾਣਿਓ ਸੁਪਨਾ ਗਇਆ ਵਿਹਾਇ। ” (ਪਛਾਣਿਆ, ਜਾਣਿਆ) 
- ਸਿਰੀ ੩, ੫੪, ੩੨ (34) 
ਪਛਾਣਿਆ - 
“ਗੁਰਮਤਿ ਜਿਨੀ ਪਛਾਣਿਆ ਸੇ ਦੇਖਹਿ ਸਦਾ ਹਦੂਰਿ। ” (ਜਾਣਿਆ, ਸਮਝਿਆ) 
- ਸਿਰੀ ੩, ੩੭, ੨੨ (27) 
ਪਛਾਣੀ - 
“ਗੁਰਮੁਖਿ ਅੰਮ੍੍‌ਤ ਬਾਣੀ ਬੋਲਹਿ ਸਭ ਆਤਮ ਰਾਮੁ ਪਛਾਣੀ। ” (ਜਾਣਿਆ, 
ਲਖਿਆ) 
- ਸਿਰੀ ੩, ਅਸ ੨੪, ੬:੧ (69) 
“ਇਕੁ ਕਰਮੁ ਧਰਮੁ ਨ ਹੋਇ ਸੰਜਮੁ ਜਾਮਿ ਨ ਏਕੁ ਪਛਾਣੀ। ” (ਪਛਾਣਦੇ, ਭਾਵ 
ਮੰਨਦੇ) 
-ਵਡ ੧, ਛੰਤ ੨, ੩:੬ (566) 
“ਅੰਮ੍ਰਿਤੁ ਬਾਣੀ ਸਬਦਿ ਪਛਾਣੀ ਦੁਖ ਕਾਟੈ ਹਉ ਮਾਰਾ। ” (ਪਛਾਣੀਦੀ ਹੈ) 
-ਭੈਰ ੧, ਅਸ ੧, ੧੨ (1153) 
ਪਛਾਣੀਐ - 
“ਨਿਜ ਘਰਿ ਮਹਲੁ ਪਛਾਣੀਐ ਨਦਰਿ ਕਰੇ ਮਲੂ ਧੋਇ। ” (ਜਾਣੀਐ, ਲਖੀਐ) 
- ਸਿਰੀ ੧, ੧੨, ੩:੩ (18) 


“ਸਾਕਤ ਨਿਰਗੁਣਿਆਰਿਆ ਆਪਣਾ ਮੂਲੁ ਪਛਾਣੁ । ”” 
- ਸਿਰੀ ੧, ਅਸ ੧੫, ੫੧ (63) 
“ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਗੁਰਮੁਖਿ ਸਬਦੁ ਪਛਾਣੁ । (ਸਮਝ) 
-ਸਿਰੀ ੪, ਪਹ ੨, ੪:੬ (76) 
“ਗੁਰ ਕੈ ਸਬਦਿ ਅੰਤਰਿ ਬੂਹਮੁ ਪਛਾਣੁ। ” (ਪਛਾਣੋ, ਬਲਖੋ) 
-ਆਸਾ ੩, ੫੧, ੨:੪ (364) 


“ਆਵਣ ਜਾਣਾ ਸਬਦੁ ਪਛਾਣੁ । ` (ਸਮਝ) 
- ਮਾਰੂ ੩, ਸੋਲਾ ੧੫, ੧੩:੨ (1059) 


(1) ਜਾਣਨ ਵਾਲਾ, ਪਛਾਣਨ ਵਾਲਾ, ਗਿਆਤਾ ਵਾਕਫ 
“ਇਕ ਪਛਾਣੁ ਜੀਅ ਕਾ ਇਕੋ ਰਖਣਹਾਰੁ । ? 
੍‌੍ - ਸਿਰੀ ੫, ੭੯, ੧੦੧ (45) 
“ਜਾਣੁ ਵਸੰਦੋ ਮੰਝਿ ਪਛਾਣੁ ਕੋ ਹੇਕੜੋ। ” (ਬੁਝਣਹਾਰ, ਜਾਣਨਹਾਰ) 
ਰਹ - ਮਾਰੂ ੫, ਵਾਰ ੧ਪਸ, ੫, ੨:੧ (1099) 
(2) ਮਿਤਰ, ਦੋਸਤ 
“ਹਿਕਸ ਕੂੰ ਤੁ ਆਹਿ ਪਛਾਣੁ ਭੀ ਹਿਕੁ ਕਰਿ। ” 
ਹੀ ੍‌੍ - ਮਾਰੂ ੫, ਵਾਰ ੧੯ਸ, ੫, ੩:੧ (1101) 


(1) ਵਿਚਾਰੇ, ਦ੍ਰਿਸ਼ਟੀ ਗੋਚਰ ਕੀਤੇ 
“ਬਾਂਹ ਪਕੜਿ ਠਾਕੁਰਿ ਹਉ ਘਿਧੀ ਗੁਣ ਅਗਵਣ ਨ ਪਛਾਣੇ । ” 





2593 


- ਜੈਤ ੫, ਛੰਤ ੧, ੩:੪ (704) 
(2) ਜਾਣੇ, ਲਖੇ, ਪਛਾਣ ਕੀਤੀ 
“ਹਰਿ ਭਗਤਿ ਕਰਹਿ ਵਿਚਹੁ ਆਪੁ ਗਵਾਵਹਿ ਜਿਨ ਗੁਣ ਅਵਗਣ ਪਛਾਣੇ ਰਾਮ। ”? 
- ਸੂਹੀ ੩, ਛੰਤ ੨, ੨:੨ (768) 
ਹੋਰ ਰੂਪ: 
ਪਛਾਣੈ - 
“ਆਪੁ ਪਛਾਣੈ ਬੂਝੈ ਸੋਇ। ” (ਲਖੇ, ਜਾਣੇ) 
੍‌੍ - ਸਿਰੀ ੧, ੩੦, ੪:੨ (25) 
“ਬੁਰਾ ਭਲਾ ਨ ਪਛਾਣੈ ਪ੍ਰਾਣੀ ਆਗੈ ਪੰਥੁ ਕਰਾਰਾ। ” (ਸਮਝੇ) 
- ਸਿਰੀ ੫, ਪਹ ੪, ੨:੩ (77) 
“ਰਸੀਆ ਹੋਵੈ ਮੁਸਕ ਕਾ ਤਬ ਫੁਲ ਪਛਾਣੈ। ” (ਸ਼ਿਨਾਖਤ ਕਰਦਾ ਹੈ) 
੍‌੍ - ਤਿਲੰ ੧, ਅਸ ੧, ੯:੨ (725) 
“ਨਾਨਕ ਮਹਲੀ ਮਹਲੂ ਪਛਾਣੈ ਗੁਰਮਤੀ ਹਰਿ ਪਾਏ। ”! (ਭਾਵ ਲਭ ਲੈਣਾ) 
- ਸੂਹੀ ੩, ਛੰਤ ੪, ੩:੬ (770) 
-<= ਪਛਾਣੋ, ਜਾਣੋ, ਸਮਝੋ 
“ਸਚੜਾ ਦੁਰਿ ਨ ਭਾਲੀਐ ਘਟਿ ਘਟਿ ਸਬਦੁ ਪਛਾਣੋਵਾ। ”” 
੍‌੍ - ਵਡ ੧, ਅਲਾ ੪, ੧:੨ (581) 


“ਨਾਨਕ ਨਾਮੁ ਮਿਲੈ ਵਡਿਆਈ ਗੁਰ ਕੈ ਸਬਦਿ ਪਛਾਤਾ। ”” 

- ਸਿਰੀ ੨, ਅਸ ੨੨, ੮:੩ (68) 
ਪਹਿਚਾਣੀ, ਜਾਣੀ, ਲਖੀ 
“ਗੁਰ ਕੀ ਬਾਣੀ ਸਬਦਿ ਪਛਾਤੀ ਸਾਚਿ ਰਹੇ ਲਿਵ ਲਾਏ। ” 

- ਭੈਰ ੩, ਅਸ ੨, ੭੨ (1155) 


- ਗਉ ੫. ਥਿਤੀ ੧੪:੮ (299) 


“ਲੋਭ ਮੋਹ ਮਾਇਆ ਮਮਤਾ ਫੁਨਿ ਜਿਹ ਘਟਿ ਮਾਹਿ ਪਛਾਨਉ। ”? 
- ਧਨਾ ੯, ੩, ੧੨ (685) 
ਪਛਾਨਈ ---- ਪਛਾਣਦਾ ਹੈ, ਸਮਝਦਾ ਹੈ 
“ਬਿਨਵੰਤਿ ਨਾਨਕ ਕਰਹੁ ਕਿਰਪਾ ਸੋਇ ਤੁਝਹਿ ਪਛਾਨਈ। ” 
- ਰਾਮ ੫, ਛੰਤ ੨, ੩:੬ (925) 


ਹੋਰ ਰੂਪ: 

ਪਛਾਨਹਿ - 

“ਅਨਬੋਲੇ ਕਉ ਤੁਹੀ ਪਛਾਨਹਿ ਜੋ ਜੀਅਨ ਮਹਿ ਹੋਤਾ। ” (ਪਹਿਚਾਣਦਾ/ਜਾਣਦਾ ਹੈ) 
- ਬਿਲਾ ੫, ੯੪, ੧:੧ (823) 





2594 


ਪਛਾਨਹੁ - 
“ਕਹੁ ਨਾਨਕ ਹਰਿ ਬਿਰਦੁ ਪਛਾਨਹੁ ਭੂਲੇ ਸਦਾ ਪਰਾਨੀ। ” (ਪਹਿਚਾਨੋ, ਸੰਮਾਲੋ 
ਭਾਵ ਵਰਤੋ) 

- ਸੋਰ ੯, ੧੦, ੩:੨ (633) 
“ਤੈਸੇ ਹੀ ਤੁਮ ਤਾਹਿ ਪਛਾਨਹੁ ਭਗਤਿ ਹੀਨ ਜੋ ਪ੍ਰਾਨੀ। ” (ਜਾਣੋ, ਸਮਝੋ) 

- ਬਿਲਾ ੯, ੩, ੨:੨ (831) 


ਪਛਾਨਣਿਆ -- ਪਹਿਚਾਣ ਕਰ ਲਿਆ 
“ਗੁਰ ਪਰਸਾਦਿ ਮਿਟਿਆ ਅੰਧਿਆਰਾ ਘਟਿ ਚਾਨਣੁ ਆਪੁ ਪਛਾਨਣਿਆ। ”? 
- ਮਾਝ ੩, ਅਸ ੩੨, ੭੧੩ (129) 


“ਪੂਰੇ ਗੁਰ ਕੈ ਸਬਦਿ ਪਛਾਨਾ। ” 

- ਗਉ ੧, ੧੧, ੧”:੨ (154) 
“ਮਾਟੀ ਏਕ ਭੇਖ ਧਰਿ ਨਾਨਾ ਤਾ ਮਹਿ ਬ੍ਰਹਮੁ ਪਛਾਨਾ। ” (ਪਹਿਚਾਣਿਆ ਭਾਵ 
ਦੇਖਿਆ ਹੈ) 

- ਆਸਾ ਕਬ, ੧੭, ੫:੧ (480) 

““ਝੁਠੈ ਲਾਲਚਿ ਲਾਗਿ ਕੈ ਨਹਿ ਮਰਨੁ ਪਛਾਨਾ। ” (ਪਹਿਚਾਨਿਆ ਭਾਵ ਯਾਦ 
ਰੱਖਿਆ) 

- ਤਿਲੰ ੯, ੧, ੧੨ (726) 


ਹੋਰ ਰੂਪ: 


ਪਛਾਨਾਂ - 
“ਜੋਲਾ ਹੇ ਘਰੁ ਅਪਨਾ ਚੀਨਾਾਂ ਘਟ ਹੀ ਰਾਮ ਪਛਾਨਾਂ। ” (ਜਾਣ ਲਿਆ) 
- ਆਸਾ ਕਬ, ੩੬, ੩੨ (484) 
ਪਛਾਨਿ - 
“ਖਸਮੁ ਪਛਾਨਿ ਤਰਸ ਕਰਿ ਜੀਅ ਮਹਿ ਮਾਰਿ ਮਣੀ ਕਰਿ ਫੀਕੀ। ” 
(ਪਹਿਚਾਣ/ਜਾਣ ਕੇ) 
- ਆਸਾ ਕਬ, ੧੭, ੪:੧ (480) 
ਪਛਾਨਿਓ - 
“ਤੁਮ ਤੇ ਸੇਵ ਤੁਮ ਤੇ ਜਪ ਤਾਪਾ ਤੁਮ ਤੇ ਤਤੁ ਪਛਾਨਿਓ। ” (ਸਮਝਿਆ, 
ਜਾਣਿਆ) 
- ਸਾਰ ੫, ੬੨, ੨੧ (1216) 
ਪਛਾਨਿਆ - 
“ਉਨਮਤ ਕਾਮਿ ਮਰਾ ਬਿਖੁ ਭੂਲੈ ਪਾਪੁ ਪੁੰਨੁ ਨ ਪਛਾਨਿਆ। ” (ਜਾਣਿਆ, ਸ਼ਿਨਾਖਤ 
ਕੀਤੀ) 
- ਸਿਰੀ ਬੇਣੀ, ੧, ੩:੨ (93) 
“ਜਿਨਿ ਰਾਮੁ ਜਾਨਿਆ ਤਿਨਹਿ ਪਛਾਨਿਆ। ” (ਸਮਝਿਆ) 
- ਗਉ ਕਬ, ੧੮, ੧:੩ (327) 


“ਹਉ ਹਉਰੋ ਤੂ ਠਾਕੁਰੁ ਗਉਰੋ ਨਾਨਕ ਸਰਨਿ ਪਛਾਨੀ। ” 





2595 


- ਆਸਾ ੫, ੧੩੫, ੩੯੧ (404) 
(2) ਸ਼ਨਾਖਤ ਕਰ ਲਏ 
“ਹੰਸੁ ਹੁਇ ਹੀਰਾ ਲੇਇ ਪਛਾਨੀ । ” 
- ਆਸਾ ਕਬ, ੩੧, ੧":੨ (483) 
ਹੋਰ ਰੂਪ: 
ਪਛਾਨੀਐ - 
“ਗਾਹਕ ਗੁਨੀ ਅਪਾਰ ਸੁ ਤਤੁ ਪਛਾਨੀਐ। ? (ਪਛਾਣੇ, ਸ਼ਨਾਖਤ ਕਰੇ) 
- ਫੁਨ ੫, ੧੨੨ (1362) 
(3) ਜਾਣੀ, ਸਮਝੀ 
“ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ। ”” 
- ਸੋਰ ੯, ੧੧, ੩:੧ (634) 


“ਅੰਤਰਜਾਮੀ ਸਦਾ ਸੰਗਿ ਕਰਫੈਹਾਰੁ ਪਛਾਨੁ । ? 

- ਸਿਰੀ ੫, ੮੧, ੨੧੨ (46) 
“ਕਲਿ ਕੀਰਤਿ ਸਬਦੁ ਪਛਾਨੁ । ” (ਸ਼ਬਦ ਨੂੰ ਸਮਝੋ/ਵਿਚਾਰੋ) 

- ਆਸਾ ੩, ਅਸ ੨੫, ੨੧ (424) 

“ਗੁਰ ਪ੍ਰਸਾਦਿ ਘਟਿ ਘਟਿ ਪਛਾਨੁ। ” (ਭਾਵ ਵੇਖ) 

- ਬਸੰ ੫, ੧੧, ੨:੪ (1183) 
“ਸੁਪਨੇ ਜਿਉ ਧਨੁ ਪਛਾਨੁ । ” (ਸਮਝ, ਜਾਣ) 

- ਜੈਜਾ ੯, ੧, ੧:੧ (1352) 


€) 


ਪਛਾਨਣ ਵਾਲਾ, ਵਾਕਫ, ਸੰਗੀ 
“ਹਰਿ ਕਾ ਨਾਮੁ ਤਹ ਨਾਲਿ ਪਛਾਨੂ । ”” 
- ਗਉ ੫. ਸੁਖ ੨, ੪:੬ (264) 


“ਹਰਿ ਬਿਨੁ ਕਿਉ ਰਹੀਐ ਗੁਰ ਸਬਦਿ ਪਛਾਨੇ । ? 
- ਬਿਲਾ ੧, ੪, ੧:੪ (796) 


ਹੋਰ ਰੂਪ: 
ਪਛਾਨੈ - 
“ਸਬਦਿ ਪਛਾਨੈ ਤੀਨੇ ਭਉਨ। ”! (ਪਛਾਨਦਾ ਹੈ) 


- ਗਉਂ ੧, ਅਸ ੨, ੫:੩ (221) 
“ਪ੍ਰਭ ਅਪਨੇ ਕਾ ਹੁਕਮੁ ਪਛਾਨੈ । ” (ਸਮਝਦਾ ਹੈ) 
- ਗਉ ੫. ਸੁਖ ੧੭, ੭:੬ (286) 
“ਉਪਦੇਸੁ ਕਰੈ ਆਪਿ ਨ ਕਮਾਵੈ ਤਤੁ ਸਬਦੁ ਨ ਪਛਾਨੈ । ” (ਸਮਝੇ) 
- ਆਸਾ ੫, ੩੮, ੩੨ (380) 
“ਹਰਿ ਕੇ ਚੋਜ ਵਿਡਾਨ ਦੇਖੁ ਜਨ ਜੋ ਖੋਟਾ ਖਰਾ ਇਕ ਨਿਮਖ ਪਛਾਨੈ । ” (ਪਛਾਨ, 
ਸ਼ਨਾਖਤ ਕਰ ਲੈਦਾ ਹੈ) 
- ਕਲਿ ੪, ੫, ੩੧ (1320) 





2596 


“ਸੋ ਸੁਆਮੀ ਤੁਮ ਨਿਕਟਿ ਪਛਾਨੋ ਰੁਪ ਰੇਖ ਤੇ ਨਿਆਰਾ। ”” 
੍‌੍ - ਜੈਤ ੯, ੩, ੧੪੨ (703) 
(2) ਸ਼ਨਾਖਤ ਕਰੋ 
“ਯਾ ਭੀਤਰਿ ਜੋ ਰਾਮੁ ਬਸਤੁ ਹੈ ਸਾਚੋ ਤਾਹਿ ਪਛਾਨੋ । ”” 
- ਬਸੰ ੯, ੧, ੧":੨ (1186) 
ਪਰਛਾਵੇ` ਹਨ 
“ਜੇਤੇ ਮਾਇਆ ਰੰਗ ਤੇਤ ਪਛਾਵਿਆ। ”” 
- ਆਸਾ ੫, ੧੧੧, ੩:੧ (398) 


ਪਛਾੜੇਗਾ ਭਾਵ ਦੂਰ ਕਰੇਗਾ 
“ਖਿਨ ਮਹਿ ਮਾਰਿ ਪਛਾੜਸੀ ਭਾਇ ਦੂਜੈ ਠਾਗੈ। ” 


- ਮਾਰੂ ੩, ਵਾਰ ੧੨੪੨ (1090) 


ਪਟਾਕ ਕੇ ਸੁਟਣਾ 
“ਆਪੁ ਪਛਾੜਹਿ ਧਰਤੀ ਨਾਲਿ। ” 
- ਆਸਾ ੧, ਵਾਰ ਪਸ, ੧, ੨੬ (465) 


ਪਟਕਾ ਕੇ ਸੁਟ ਭਾਵ ਡੇਗ, ਢਾਹ ਲੈ 
“ਪਾਪੜਿਆ ਪਛਾੜਿ ਬਾਣੁ ਸਚਾਵਾ ਸੰਨਿ੍‌ ਕੈ। ” 
- ਗੂਜ ੫, ਵਾਰ ੧੩ਸ, ੫, ੨:੧ (521) 
ਪਟਕਾ ਮਾਰੇ 
“ਨਿੰਦਕ ਪਕੜਿ ਪਛਾੜਿਅਨੁ ਝੂਠੇ ਦਰਬਾਰੇ । ” 
- ਗਉ ੫, ਵਾਰ ੨੦ਸ, ੫, ੨:੩ (323) 
ਹੋਰ ਰੂਪ: 
ਪਛਾੜੀਐ - 
“ਲਹਰੀ ਨਾਲਿ ਪਛਾੜੀਐ ਭੀ ਵਿਗਸੈ ਅਸਨੇਹਿ। ” (ਧਕਿਆ ਜਾਂਣਾ) 
- ਸਿਰੀ ੧, ਅਸ ੧੧, ੧:੨ (59) 
ਪਛਾੜੇ - 
“ਉਚਾ ਕੂਕੇ ਤਨਹਿ ਪਛਾੜੇ । ” (ਪਟਕਦੇ ਹਨ) 
- ਮਾਝ ੩, ਅਸ ੨੧, ੪:੧ (121) 
ਪਛਾੜਿਉ - 
“ਮੋਹੁ ਮਲਿ ਬਿਵਸਿ ਕੀਅਉ ਕਾਮੁ ਗਹਿ ਕੇਸ ਪਛਾੜਿਉ। ” 
- ਸਵ ੪, ਸਲ ੧:੧ (1406) 


ਸੂਰਜ ਅਸਤ ਹੋਣ ਦੀ ਦਿਸ਼ਾ, ਲਹਿੰਦਾ 


““ਪਛਿਮ ਫੇਰਿ ਚੜਾਵੈ ਸੂਰੁ। ” 
- ਰਾਮ ਬੇਣੀ, ੧, ੭:੪ (974) 


ਹੋਰ ਰੂਪ: 
ਪਛਿਮਿ - 





ਵੀ 


“'ਦਖਨ ਦੇਸਿ ਹਰੀ ਕਾ ਬਾਸਾ ਪਛਿਮਿ ਅਲਹ ਮੁਕਾਮਾ। ” (ਪਛਮ ਵਿਚ) 
- ਪ੍ਰਭਾ ਕਬ, ੨, ੨:੧ (1349) 
ਪਛਤਾਂਦਾ ਹੈ 
“ਕਹਤ ਕਬੀਰ ਰਾਮ ਨਾਮ ਬਿਨੁ ਮੂੰਡ ਧੁਨੇ ਪਛੁਤਈਹੈ । ” 
- ਗੂਜ ਕਬ, ੧, ੪:੨ (524) 
ਪਿਛੋ' 
“ਵੇਖਦਿਆ ਹੀ ਮਾਇਆ ਧੁਹਿ ਗਈ ਪਛੁਤਹਿ ਪਛੁਤਾਇਆ। ” 
- ਸਾਰ ੪, ਵਾਰ ੨੧:੪ (1245) 
ਪਛਤਾਉਂਦਾ ਹੈ 
“ਜੇ ਕੋ ਕਹੈ ਪਿਛੈ ਪਛੁਤਾਇ। ” 
- ਜਪ ੧, ੧੨੧੨ (3) 


““ਨਿਪਟਿ ਬਾਜੀ ਹਾਰਿ ਮੂਕਾ ਪਛੁਤਾਇਓ ਮਨਿ ਭੋਰਾ। ” (ਪਛਤਾਉਂਦਾ ਹੈ) 
- ਆਸਾ ੫, ੧੫੨, ੨੨ (408) 
ਪਛੁਤਾਇਆ - 
“ਉਠਿ ਚਲਿਆ ਪਛੁਤਾਇਆ ਪਰਿਆ ਵਸਿ ਜੰਦਾਰ। ” 
- ਸਿਰੀ ੫, ੭੪, ੧:੩ (43) 
ਪਛਤਾਉਂਦਾ ਹੈ 
“ਮਿਥਿਆ ਲੋਭੁ ਨਾਹੀ ਘਰਿ ਵਾਸਾ ਲਬਿ ਪਾਪਿ ਪਛੁਤਾਇਦਾ। ”” 
- ਮਾਰੂ ੧, ਸੋਲਾ ੧੬, ੧੫:੩ (1037) 
ਪਛਤਾਉਂਦਾ ਹੈ 
“ਹਰਿ ਸੁਖਦਾਤਾ ਮਨਿ ਨਹੀ ਵਸਿਆ ਅੰਤਿ ਗਇਆ ਪਛੁਤਾਈ। ? 
- ਸਿਰੀ ੩, ਅਸ ੧੮, ੪:੩ (65) 


“ਕਿਆ ਦੇਨਿ ਮੁਹੁ ਜਾਏ ਅਵਗੁਣਿ ਪਛੁਤਾਏ ਦੁਖੋ ਦੁਖੁ ਕਮਾਏ। ? (ਪਛਤਾਉਂਦੇ 
ਹਨ) 


- ਵਡ ੩, ਅਲਾ ੪, ੨:੩ (1259) 
ਪਛੁਤਾਵੇ'ਗਾ 
“ਅੰਤਿ ਕਾਲਿ ਪਛੁਤਾਸੀ ਅੰਧੁਲੇ ਜਾ ਜਮਿ ਪਕੜਿ ਚਲਾਇਆ। ” 
- ਸਿਰੀ ੧, ਪਹ ੨, ੩੩ (76) 
ਪਛਤਾਏ'ਗਾ 
“ਮੂੜੇ ਫਿਰਿ ਪਾਛੈ ਪਛੁਤਾਹਿ ਰੇ। ” 
- ਗਉਂ ੧, ਅਸ ੧੮, ੧":੨ (156) 





2598 


“ਨਾ ਤਿਸੁ ਏਹੁ ਨ ਓਹੁ ਹੈ ਅਵਗੁਣਿ ਫਿਰਿ ਪਛੁਤਾਹਿ ।  (ਪਛਤਾਉਂਦਾ ਹੈ) 

- ਰਾਮ ੧, ਓਅੰ ੩੭੨ (935) 
ਹੋਰ ਰੂਪ: 
ਪਛੁਤਾਹਿਗਾ - 
“ਰਾਮੁ ਸਿਮਰੁ ਪਛੁਤਾਹਿਗਾ ਮਨ। ”” 

- ਮਾਰੂ ਕਬ, ੧, ੧":੧ (1106) 
ਪਛਤਾਉਂਦਾ ਹੈ 
“ਅਵਗੁਣ ਛੋਡਿ ਗੁਣਾ ਕਉ ਧਾਵਹੁ ਕਰਿ ਅਵਗੁਣ ਪਛੁਤਾਹੀ ਜੀਉ। ”? 

- ਸੋਰ ੧, ੯, ੨:੧ (598) 


- ਭੈਰ ਕਬ, ੯, ੩:੪ (1159) 


“ਫਿਰਿ ਪਾਛੈ ਪਛੁਤਾਹੁਗੇ ਪ੍ਰਾਨ ਜਾਹਿੰਗੇ ਛੂਟਿ। ” 

- ਸਲੋ ਕਬ, ੪੧:੨ (1366) 
ਪਛਤਾਉਣ ਲਗਾ 
“ਅਵਗਤਿ ਬਾਣਿ ਛੋਡਿ ਮ੍ਰਿਤ ਮੰਡਲਿ ਤਉ ਪਾਛੇ ਪਛੁਤਾਣਾ । ? 

- ਸਿਰੀ ਬੇਣੀ, ੧, ੪:੪ (93) 


ਹੋਰ ਰੂਪ: 
ਪਛਤਾਣੀ - 


“ਰੈਣਿ ਵਿਹਾਣੀ ਪਛੁਤਾਣੀ ਉਠਿ ਚਲੀ ਗਈ ਨਿਰਾਸ। ” (ਪਛਤਾਉੱ'ਦਿਆਂ) 
- ਮਾਝ ੫. ਬਾਹਾ ੫:੫ (134) 
“ਅੰਧੁ ਨ ਜਾਣੈ ਫਿਰਿ ਪਛੁਤਾਣੀ। ! (ਪਛਤਾਉਂਦਾ ਹੈ) 


- ਆਸਾ ੧, ਵਾਰ ੯ਸ, ੧, ੨:੧੪ (467) 


ਪਛੁਤਾਣੀਆ - 
“ਸਬਦੁ ਸਾਚਾ ਗੁਰਿ ਦਿਖਾਇਆ ਮਨਮੁਖੀ ਪਛੁਤਾਣੀਆ। ” (ਪਛਤਾਉਦੇ ਹਨ) 
- ਗਉ ੧. ਛੰਤ ੧, ੩:੩ (242) 
ਪਛਤਾਉਂਦਾ ਹੈ 
“ਪ੍ਰ ਣਵਤਿ ਨਾਨਕੁ ਨਾਗੀ ਦਾਂਝੈ ਫਿਰਿ ਪਾਛੈ ਪਛੁਤਾਣੀਤਾ। ”” 
- ਗਉ ੧, ੧੫, ੪:੨ (156) 
ਪਛਤਾਉਂਦਾ ਹੈ 
“ਸਤਿਗੁਰ ਸੇਵਾ ਨ ਕਰਹਿ ਫਿਰਿ ਫਿਰਿ ਪਛੁਤਾਣੇ। ” 
- ਗਉਂ ੩, ੩੭, ੩:੨ (163) 
“ਸਰਪਰ ਵੀਛੁੜਣਾ ਮੋਹੇ ਪਛੁਤਾਣੇ ਰਾਮ।  (ਪਛਤਾਉ'ਦੇ ਹਨ) 
- ਬਿਹਾ ੪, ਛੰਤ ੯, ੩:੨ (548) 





ਉਤ 


ਪਛਤਾਉਂਦਾ ਹੈ 
“ਮਨਮੁਖ ਭਰਮਿ ਭੁਲੇ ਭੇਖਧਾਰੀ ਅੰਤ ਕਾਲਿ ਪਛੁਤਾਤਾ ਹੇ । ”” 
- ਮਾਰੂ ੩, ਸੋਲਾ ੯, ੮:੩ (1052) 
ਪਛਤਾਉਂਦਾ ਹੈ 
““ਜਮਿ ਪਕੜਿਆ ਤਬ ਹੀ ਪਛੁਤਾਨਾ। ”” 
- ਗਉ ੩, ਅਸ ੨, ੬:੩ (230) 
ਪਛਤਾਇਆ 
“ਬੇਦ ਕੀ ਬਿਪਤਿ ਪੜੀ ਪਛੁਤਾਨਿਆ। ” 
- ਗਉ ੧, ਅਸ ੯, ੧:੨ (224) 
ਪਛਤਾਈ 
“ਗਇਆ ਸੁ ਜੋਬਨ ਧਨ ਪਛੁਤਾਨੀ। ” 
- ਆਸਾ ੧, ੨੬, ੩੨ (357) 
“ਆਪ ਕਮਾਨੇ ਕਉ ਲੇ ਬਾਂਧੇ ਫਿਰਿ ਪਾਛੇ ਪਛੁਤਾਨੇ । ” (ਪਛਤਾਉ'ਦੇ ਹਨ) 
- ਆਸਾ ੫, ੧੨੮, ੧੧੨ (403) 
ਪਛਤਾਏ 
“ਬਿਨਵੰਤਿ ਨਾਨਕ ਬਿਨੁ ਨਾਮ ਹਰਿ ਕੇ ਕੇਤਿਆ ਪਛੁਤਾਨੇ । 
-ਬਿਹਾ ੫, ੯, ੩:੬ (548) 
ਹੋਰ ਰੂਪ: 
ਪਛੁਤਾਨੈ - 
“ਤਾ ਤੇ ਜਨ ਕਉ ਅਨਦੁ ਭਇਆ ਹੈ ਰਿਦ ਸੁਧ ਮਿਲੇ ਖੋਟੇ ਪਛੁਤਾਨੈ। ” (ਪਛਤਾਏ) 
- ਕਲਿ ੪, ੫, ੩੨ (1321) 


ਪਛਤਾਵਾ 
“ਖਿਨ ਮਹਿ ਛੋਡਿ ਜਾਇ ਬਿਖਿਆ ਰਸੁ ਤਉ ਲਾਗੈ ਪਛੁਤਾਪ। ” 
- ਸਾਰ ੪, ੭, ੧੨ (1200) 


ਪਛਤਾਇਆ 
“ਕਾਮ ਕ੍ਰੋਧਿ ਅਹੰਕਾਰਿ ਮੁਠਾ ਖੋਇ ਗਿਆਨੁ ਪਛੁਤਾਪਿਆ। ”? 
੍‌ - ਬਿਹਾ ੫, ਛੰਤ ੭, ੩:੫ (546) 
ਪਸਚਾਤਾਪ ਕਰਵਾਉਂਦਾ ਹੈ 
“ਕਾਹੁ ਉਦਿਆਨ ਭੂਮਤ ਪਛੁਤਾਪੈ । ”” 
ਰਹ -ਗਉ ੫. ਬਾਅ ੧੭੨੬ (253) 


ਪਛਤਾਵਾ 
“ਕਲਿ ਘੋਰ ਸਮੁਦ੍ਹ ਮੈ ਬੂਡਤ ਥੇ ਕਬਹੂ ਮਿਟਿ ਹੈ ਨਹੀ ਰੇ ਪਛੁਤਾਯਉ। ” 

- ਸਵ ੫. ਮਥੁ ੬:੨ (1409) 
ਪਛਤਾਉਂਦਾ ਹੈ 
“ਜੋ ਪਰ੍ਭੁ ਦੇਇ ਤਿਸੁ ਚੇਤੈ ਨਾਹੀ ਅੰਤਿ ਗਇਆ ਪਛੁਤਾਵਏ । ? 





2600 


- ਧਨਾ ੪, ਛੰਤ ੧, ੪:੪ (690) 


<< ਪਛਤਾਉਂਦਾ ਹੈ 
“ਆਘਾਲਿ ਘਾਲਿ ਅਨਿਕ ਪਛੁਤਾਵਹਿ। ” 


- ਗਉ ੫. ਬਾਅ ੨੦੫ (254) 
ਹੋਰ ਰੂਪ: 
ਪਛੁਤਾਵਹਿਗਾ - 
“ਫਿਰਿ ਪਛੁਤਾਵਹਿਗਾ ਮੂੜਿਆ ਤੂੰ ਕਵਨ ਕੁਮਤਿ ਭਰਮਿ ਲਾਗਾ। ” 
- ਸਿਰੀ ਬੇਣੀ, ੧, ੧":੧ (93) 
ਪਛੁਤਾਉਂਦਾ ਹੈ 
“ਗਾਰਬਿ ਲਾਗਾ ਜਾਹਿ ਮੁਗਧ ਮਨ ਅੰਤਿ ਗਇਆ ਪਛੁਤਾਵਹੇ । ”” 
- ਆਸਾ ੩, ਛੰਤ ੭, ੬:੩ (441) 
ਪਛਤਾਵਾ ਹੋਣਾ 
“ਆਇ ਗਇਆ ਪਛੁਤਾਵਣਾ ਜਿਉ ਸੁੰਵੈ ਘਰਿ ਕਾਉ। ”? 
- ਸਿਰੀ ੧, ਅਸ ੮, ੩:੩ (58) 
ਹੋਰ ਰੂਪ: 
ਪਛੁਤਾਵਣਿਆ - 
“ਮਨਮੁਖ ਜਨਮੁ ਗਇਆ ਹੈ ਬਿਰਥਾ ਅੰਤਿ ਗਣਿਆ ਪਛੁਤਾਵਣਿਆ। ”” 
(ਪਛਤਾਉਂਦਾ ਹੈ) 
- ਮਾਝ ੩, ਅਸ ੩੦, ੬:੩ (127) 
ਪਸਚਾਤਾਪ, ਅਫਸੋਸ 
“ਨਾਨਕ ਨਾਲਿ ਨ ਚਲਈ ਫਿਰਿ ਪਛੁਤਾਵਾ ਹੋਇ। ”? 
- ਸੂਹੀ ੩, ਵਾਰ ੭ਸ, ੨, ੨੨੨ (787) 
ਪਛਤਾਉਂਦਾ ਹੈ 
“ਓਹ ਬਿਨਸੈ ਉਹੁ ਮਨਿ ਪਛੁਤਾਵੈ । ” 
- ਗਉ ੫. ਸੁਖ ੫, ੩:੪ (268) 
ਹੋਰ ਰੂਪ: 
ਪਛ੍ ਤਾਵੈ - 
“ਦਾਤਿ ਕਰੈ ਨਹੀ ਪਛੂੋਤਾਵੈ ।  (ਪਛਤਾਉਂਦਾ) 
- ਪ੍ਰਭਾ ੫, ੧, ੩:੩ (1337) 
ਪਛਤਾਏਗਾ 
““ਤੂਟਿ ਜਾਇਗੋ ਸੂਤੁ ਬਾਪੁਰੇ ਫਿਰਿ ਪਾਛੇ ਪਛੁਤੋਹੀ। ” 
- ਸੋਰ ੫, ੪, ੩:੨ (609) 
ਪਛਤਾਵਾ 
“ਨ ਹੋਵੀ ਪਛੋਤਾਉ ਤੁਧਨੋ ਜਪਤਿਆ। ” 
- ਗੂਜ ੫, ਵਾਰ ੭:੨ (519) 





ਪਛੋਤਾਇ 


2601 


ਪਛਤਾਵਾ 
“ਹਰਿ ਕੀਆ ਸਦਾ ਸਦਾ ਵਡਿਆਈਆ ਦੇਇ ਨ ਪਛੋਤਾਇ। ” 
- ਸੋਰ ੪, ਵਾਰ ੨੯ਸ ੩, ੧:੨ (653) 
ਹੋਰ ਰੂਪ: 
ਪਛੋਤਾਇਆ - 
“ਸਹਸ ਸਰੀਰ ਚਿਹਨ ਭਗ ਹੂਏ ਤਾ ਮਨਿ ਪਛੋਤਾਇਆ। ” (ਪਛਤਾਇਆ) 
- ਪ੍ਰਭਾ ੧, ਅਸ ੪, ੧੨ (1344) 


ਪਛਤਾਉੱ ਦਾ 
“ਜਿਸੁ ਬਖਸੇ ਤਿਸੁ ਦੇ ਵਡਿਆਈ ਮੇਲਿ ਨ ਪਛੋਤਾਇਦਾ। ”? 
- ਮਾਰੂ ੧, ਸੋਲਾ ੧੪, ੧੩:੩ (1035) 


- ਮਾਝ ੧, ਵਾਰ ੨੦੧ (147) 


- ਆਸਾ ੪, ੫੪, ੨੨ (366) 


- ਮਾਝ ੩, ਅਸ ੩੩, ੪:੨ (129) 


“ਪਾਪ ਕਰੈ ਤਾ ਪਛੋਤਾਣੇ । ” (ਪਛਤਾਏ) 
- ਧਨਾ ੫, ੨੨, ੩:੪ (676) 
ਪਛਤਾਏ 
“ਮਿਲਿ ਸਾਧਸੰਗਤਿ ਕਰਹਿ ਰਲੀਆ ਫਿਰਿ ਨ ਪਛੋਤਾਵਏ । ? 
- ਤੁਖਾ ੧, ਛੰਤ ੬, ੪:੩ (1113) 
ਪਛਤਾਉੱ ਦਾ 
“ਸਾਹਿਬੁ ਰਿਦੈ ਵਸਾਇ ਨ ਪਛੋਤਾਵਹੀ। ”? 
- ਆਸਾ ੧, ਅਸ ੧੬, ੮:੧ (420) 
ਪਛਤਾਵਾ ਕਰੋ, ਪਛਤਾਵੋ 
“ਵਣਜੁ ਕਰਹੁ ਮਖਸੂਦੁ ਲੈਹੁ ਮਤ ਪਛੋਤਾਵਹੁ । ” 
- ਆਸਾ ੧, ਅਸ ੧੩. ੭੧ (418) 
ਪਛਤਾਉਣਾ 
“ਕਰਿ ਅਉਗਣ ਪਛੋਤਾਵਣਾ। ”” 
- ਆਸਾ ੧, ਵਾਰ ੧੪੫ (471) 





2602 


ਹੋਰ ਰੂਪ: 
ਪਛੋਤਾਵਣਿਆ - 
“ਹਉਮੈ ਕਰਿ ਕਰਿ ਜਾਇ ਘਣੇਰੀ ਕਰਿ ਅਵਗਣ ਪਛੋਤਾਵਣਿਆ। ” 
- ਮਾਝ ੧, ਅਸ ੧, ੨:੩ (109) 


“ਪਛੋਤਾਵਾ ਨਾ ਮਿਲੈ ਜਬ ਚੂਕੈਗੀ ਸਾਰੀ। ” 
- ਤਿਲ ੧, ਅਸ ੧, ੩:੧ (725) 


ਪਛਤਾਉੱ ਦਾ 
“ਆਆਧੇ ਦੇਇ ਨ ਪਛੋਤਾਵੈ । ” 


- ਮਾਝ ੩, ਅਸ ੬, ੫੨ (112) 


- ਭੈਰ ੫, ੫੪, ੨੩ (1152) 
ਪਟਕਾਏ, ਮਾਰੇ 
“ਭੂਮਿ ਭੁਮਿ ਰੋਵੈ ਹਾਥ ਪਛੋੜੀ । ? 
- ਆਸਾਂ ੫, ੪, ੩੨ (375) 
ਹੋਰ ਰੂਪ: 
ਪਛੋੜੀਐ - 
“ਕਾਪੜ ਜਿਵੈ ਪਛੋੜੀਐ ਘੜੀ ਮੁਹਤ ਘੜੀਆਲੁ। ” (ਪਟਕਾਈਏ ਭਾਵ ਕੁਟੀਏ) 
- ਮਾਰੂ ੩, ਵਾਰ ੪ਸ, ੩, ੧:੩ (1088) 
ਪਛੋੜੈ - 
“ਸਿਰੁ ਹਾਥ ਪਛੋੜੈ ਅੰਧਾ ਮੂੜ। ” (ਪਟਕਾ/ਪਟਕਾ ਕੇ ਮਾਰਨਾ) 
- ਗਉ ੫, ੧੬੮, ੨:੨ (199) 
ਚੌਥੇ ਤੋ ਅਗਲਾ, ਪੰਜਵੀ' ਥਾਂ ਤੇ, ਪੰਚਮ 
“ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ ਲੂਣੁ ਪੰਜਵਾ ਪਾਇਆ ਘਿਰਤੁ । ” 
- ਆਸਾ ੧, ਵਾਰ ੧੯ਸ, ੧, ੧੫ (473) 
ਹੋਰ ਰੂਪ: 
ਪੰਜਵੀ” - 
“ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ। ”” 
- ਮਾਝ ੧, ਵਾਰ ੭ਸ, ੧, ੩:੩ (141) 


- ਮਾਝ ੧, ਵਾਰ ੧ਸ, ੧, ੨੫ (137) 


“ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ। ”? 





2603 


- ਮਾਝ ੧, ਵਾਰ ੭ਸ, ੧, ੩੧ (141) 


ਪੰਜ, ਗਿਣਤੀ ਦੀ ਇਕ ਇਕਾਈ, ਚਾਰ ਜਮਾ ਇਕ 
“ਹਉ ਹੋਆ ਮਾਹਰੁ ਪਿੰਡ ਦਾ ਬੰਨਿ ਆਦੇ ਪੰਜਿ ਸਰੀਕ ਜੀਉ। ” 
- ਸਿਰੀ ੫, ੨੯, ੪:੩ (73) 
“ਤੀਸਿ ਇਕੁ ਅਰੁ ਪੰਜਿ ਸਿਧੁ ਪੈਤੀਸ ਨ ਖੀਣਉ। ”! (ਸੰਗੀਤ ਦੇ ਪੰਜ ਅੰਗ 
(ਗਾਇਣ, ਵਾਦਣ, ਲੈ, ਤਾਲ, ਨ੍ਰਿਤ) 
-ਸਵ ੩, ੧੨:੪ (1394) 
ਘੀ ਵਿਚ ਆਟਾ ਭੁੰਨ ਕੇ ਜੀਰਾ ਮਿਲਾ ਕੇ ਬਣਾਇਆ ਇਕ ਖਾਦ ਪਦਾਰਥ 
“ਕਰਿ ਪੰਜੀਰੁ ਖਵਾਇਓ ਚੋਰ।” 
- ਭੈਰ ੫, ੧, ੨:੧ (1136) 
(1) ਪਕੜਿਆ ਹੋਇਆ ਭਾਵ ਸਹਾਰਾ ਪ੍ਰਾਪਤ 
“ਚਰਣੀ ਚਲੈ ਪਜੂਤਾ ਆਗੇ ਵਿਣੁ ਸੇਵਾ ਫਲ ਲਾਗੇ। ” 
- ਆਸਾ ੧, ੧੯, ੨੨ (354) 
(2) ਫੜਿਆ ਹੋਇਆ 
“ਸਾਹੁ ਪਜੂਤਾ ਪ੍ਵਣਤਿ ਨਾਨਕ ਲੇਖਾ ਦੇਹਾ। ”” 
- ਆਸਾ ੧, ੩੪, ੪:੨ (359) 


“ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ। ”? 
- ਮਾਝ ੧, ਵਾਰ ੭ਸ, ੧, ੩੧ (141) 
ਪਏ ਹਾਂ 
“ਸਤਸੰਗਤਿ ਸਾਧ ਦਇਆ ਕਰਿ ਮੇਲਹੁ ਸਰਣਾਗਤਿ ਸਾਧੂ ਪੰਵੁ। ” 
- ਬਸੰ ੪, ੭, ੨੧ (1179) 


- ਤਿਲੰ ੧, ੨, ੩:੧ (721) 


“ਦੁਖੁ ਦਰਵਾਜਾ ਰੋਹੁ ਰਖਵਾਲਾ ਆਸਾ ਅੰਦੇਸਾ ਦੁਇ ਪਟ ਜੜੇ । ? 
- ਰਾਮ ੧, ੩, ੨:੧ (877) 


“ਜਉ ਜਮੁ ਘਾਟਿ ਕੇਸ ਗਹਿ ਪਟਕੈ ਤਾ ਦਿਨ ਕਿਛੁ ਨ ਬਸਾਹਿਗਾ। ”” 
- ਮਾਰੂ ਕਬ, ੧, ੨:੧ (1106) 


“ਹਾਟ ਪਟਣ ਗੜ ਕੋਠੜੀ ਸਚੁ ਸਉਦਾ ਵਾਪਾਰ। ” 
- ਸਿਰੀ ੧, ਅਸ ੭, ੨:੩ (57) 


ਹੋਰ ਰੂਪ: 





2604 


ਪਟਣੁ - 
““ਹਾਟੁ ਪਟਣੁ ਘਰੁ ਗੁਰੂ ਦਿਖਾਇਆ ਸਹਜੇ ਸਚੁ ਵਾਪਾਰੋ । ” 
- ਰਾਮ ੧, ਸਿਗੋ ੮:੩ (939) 
---- (ਪਟ-ਅੰਤਰਾ) ਪਟੇ ਦਾ ਭੇਦ ਭਾਵ ਗੂੜ੍ਹ ਭੇਦ (ਸ਼ਬਦਾਰਥ, ਨਿਰਣੈਂ) ਸਮਾਨਤਾ, 
ਮੁਕਾਬਲਾ (ਮਹਾਨਕੋਸ਼); ਨਿਰਣਾ, ਫੈਸਲਾ (ਕੋਸ਼, ਨਿਬੇੜਾ, ਸੰਥਿਆ) 
“ਨਾਨਕ ਏਹੁ ਪਟੰਤਰਾ ਤਿਤੁ ਦੀਬਾਣਿ ਗਇਆਹ । ”” 
- ਸੂਹੀ ੩, ਵਾਰ ਦਸ, ੨, ੧:੨ (788) 


-<<- ਬਰਾਬਰ, ਤੁਲ, ਸਮਾਨ 
“ਤਾਸੁ ਪਟੰਤਰਿ ਨ ਪੂਜੈ ਹਰਿ ਜਨ ਕੀ ਪਨਿਹਾਰਿ। ” 


- ਸਲੋ ਕਬ, ੧੫੯:੨ (1373) 


- ਗਉਂ ੧, ਅਸ ੧੦, ੧:੨ (225) 


“ਕਰਿ ਪਟੰਬੁ ਗਲੀ' ਮਨੁ ਲਾਵਸਿ ਸੰਸਾ ਮੂਲਿ ਨ ਜਾਵਸਿਤਾ। ” 
- ਗਉਂ ੧, ੧੫, ੩:੧ (155) 
ਪਟਮੰਜਰੀ --- ਇਕ ਰਾਗਨੀ, ਦੀਪਕ ਰਾਗ ਦੀਆਂ ਪੰਜ ਰਾਗਨੀਆਂ ਵਿਚੋ ਇਕ 
“ਕਛੇਲੀ ਪਟਮੰਜਰੀ ਟੋਡੀ ਕਹੀ ਅਲਾਪਿ। ”” 
- ਰਾਗ ੧:੩੫ (1430) 
ਪਟਰਾਨੀ ---- ਵਡੀ ਰਾਣੀ 
“ਬਸੁਧਾ ਬਸਿ ਕੀਨੀ ਸਭ ਰਾਜੇ ਬਿਨਤੀ ਕਰੈ ਪਟਰਾਨੀ। ? (ਭਾਵ ਪ੍ਰਹਿਲਾਦ ਦੀ ਮਾਂ) 
- ਭੈਰ ਨਾਮ, ੯, ੨੧ (1165) 


- ਆਸਾ ਰਵਿ, ੪, ੨੯੧ (487) 


“ਪਾਰਬ੍ਰਹਮੁ ਮਾਇਆ ਪਟਲਿ ਬਿ ਸਰਿਆ। ” (ਪਰਦੇ ਨਾਲ, ਪਰਦੇ ਸਦਕਾ) 
- ਬਿਲਾ ੫, ੧੬, ੩:੨ (805) 
ਪਟਲੂ - 
“ਜੀਵਨ ਪ੍ਰਾਨ ਹਰਿ ਧਨੁ ਸੁਖੁ ਤੁਮ ਹੀ ਹਉਮੈ ਪਟਲੁ ਕ੍ਰਿਪਾ ਕਰਿ ਜਾਰਹੁ । ” 
- ਬਿਲਾ ੫, ੧੨੩, ੧:੨ (829) 


(2) ਓਟ, ਆਸਰਾ, ਭਾਵ ਆਸ ਕਰਨੀ 
“ਗਹੁ ਪਾਰਬੂਹਮ ਸਰਨ ਹਿਰਦੈ ਕਮਲ ਚਰਨ ਅਵਰ ਆਸ ਕਛੁ ਪਟਲੁ ਨ ਕੀਜੈ। ”” 





2605 


- ਧਨਾ ੫, ੨੯, ੩੯੧ (678) 
ਪਟਵਾਰੀ ---- ਪਿੰਡ ਦਾ ਪਤੀਵਾਰ ਹਿਸਾਬ ਰਖਨ ਵਾਲਾ ਕਰਮਚਾਰੀ 
“ਹਰਿ ਕੇ ਲੋਗਾ ਮੋ ਕਉ ਨੀਤਿ ਡਸੈ ਪਟਵਾਰੀ। ” 
- ਸੂਹੀ ਕਬ, ੫, ੧":੧ (793) 


“ਜਲਿ ਮਲਿ ਜਾਨੀ ਨਾਵਾਲਿਆ ਕਪੜਿ ਪਟਿ ਅੰਬਾਰੇ । ? 
- ਵਡ ੧, ਅਲਾ ੩, ੬:੧ (580) 
ਅਖਰ ਲਿਖਣ ਦੀ ਤਖਤੀ 
“ਸਚੀ ਪਟੀ ਸਚੁ ਮਨਿ ਪੜੀਐ ਸਬਦੁ ਸੁ ਸਾਰੁ । ” 
- ਰਾਮ ੧, ਓਅੰ ੫੪:੩ (938) 
-<-- (1) ਇਸਤ੍ਰੀ ਦੇ ਸ਼ਿੰਗਾਰ ਵਜੋਂ ਮਥੇ ਤੇ ਚਪਕਾਏ ਕੇਸ, ਜ਼ੁਲਫ 
- ਆਸਾ ੧, ਅਸ ੧੧, ੧:੧ (417) 
(2) ਤਖਤੀ 
“ਮੇਰੀ ਪਟੀਆ ਲਿਖਹੁ ਹਰਿ ਗੋਵਿੰਦ ਗੋਪਾਲਾ। ” 
- ਭੈਰ ੩, ੨੦, ੧:੧ (1133) 
ਰੇਸ਼ਮੀ ਵਸਤਰ 
““ਮਧੁਸੂਦਨੁ ਕਰ ਮੁੰਦਰੀ ਪਹਿਰੈ ਪਰਮੇਸਰੁ ਪਟੁ ਲੇਈ। ” 
- ਆਸਾ ੧, ੩੫, ੩੯੧ (359) 


“ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ। ”” 

- ਸੋਰ ਕਬ, ੩, ੨੨ (654) 
ਰੇਸ਼ਮੀ ਵਸਤਰ 
“ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂਪਤਿ ਮੇਰੀ। ” 


-ਗੂਜ ੫. ਵਾਰ ਦਸ, ੫, ੧:੧ (520) 


“ਧੁਰਹੁ ਖਸਮਿ ਭੇਜਿਆ ਸਚੈ ਹੁਕਮਿ ਪਠਾਇ। ”” 
-ਸਲੋ ੩, ੫੧੨ (1420) 
ਹੋਰ ਰੂਪ: 
ਪਠਾਇਓ - 
“ਗੁਰਿ ਨਾਨਕ ਪ੍ਰਭ ਪਾਹਿ ਪਠਾਇਓ ਮਿਲਹੁ ਸਖਾ ਗਲਿ ਲਾਗੈ। ” (ਭੇਜਿਆ) 
- ਸਾਰ ੫, ੨੮, ੨੩੨ (1210) 


ਪਠਾਇਆ - 
“ਪਾਰਬ੍ਰਹਮਿ ਪ੍ਰਭਿ ਮੇਘੁ ਪਠਾਇਆ। ”” (ਭੇਜਿਆ) 


- ਸਿਰੀ ੫, ੪੧, ੧੧ (106) 





2606 


ਪਠਾਈ - 
“ਧਨ ਵਾਂਢੀ ਪਿਰੁ ਦੇਸ ਨਿਵਾਸੀ ਸਚੇ ਗੁਰ ਪਹਿ ਸਬਦੁ ਪਠਾਇ)। ” (ਭੇਜਦੀ ਹੈ) 

-ਮਲਾ ੧, ਅਸ ੧, ੫:੧ (1273) 
ਪਠਾਏ - 
“ਜਾ ਆਏ ਤਾ ਤਿਨਹਿ ਪਠਾਏ ਚਾਲੇ ਤਿਨੈ ਬੁਲਾਇ ਲਇਆ। ” (ਭੇਜੇ) 

-ਰਾਮ ੧, ਅਸ ੭, ੧੦੧੧ (907) 
“ਏ ਸੁਵਣਹੁ ਮੇਰਿਹੋ ਸਾਚੈ ਸੁਨਣੈ ਨੋ ਪਠਾਏ । ” (ਭੇਜੇ, ਨੀਅਤ ਕੀਤੇ ਗਏ) 

- ਰਾਮ ੩, ਅਨੰ ੩੭੧ (922) 


“ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ। ” 
- ਆਸਾ ੧, ਅਸ ੧੨, ੫:੧ (418) 


“ਨੀਲ ਬਸਤ੍ਰ ਲੇ ਕਪੜੇ ਪਹਿਰੇ ਤੁਰਕ ਪਠਾਣੀ ਅਮਲੂ ਕੀਆ। ” 
- ਆਸਾ ੧, ਵਾਰ ੧੩ਸ, ੧, ੨:੧੦ (470) 


- ਗਉਂ ਕਬ, ੩੨, ੩:੨ (329) 


ਗਠੜੀ 
“ਰੋਵਣ ਵਾਲੇ ਜੇਤੜੇ ਸਭਿ ਬੰਨਹਿ ਪੰਡ ਪਰਾਲਿ। ” (ਪਰਾਲੀ ਦੀ ਗਠੜੀ ਬੰਨਣੀ 
ਭਾਵ ਬੇਅਰਥ ਕਾਵਾਂ ਰੌਲੀ ਪਾਣੀ) 


- ਸਿਰੀ ੧, ੩, ੨:੩ (15) 


“ਬੇਦੁ ਪੁਕਾਰੈ ਮੁਖ ਤੇ ਪੰਡਤ ਕਾਮਾ ਮਨ ਕਾ ਮਾਠਾ। ” 
- ਮਾਰੂ ੫. ੧੫, ੧:੧ (1003) 
ਪੰਡਤਾਂ (ਵਿਦਿਵਾਨਾਂ) ਨੇ 
“ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ। ” 
- ਜਪ ੧, ੨੧:੧੧ (4) 


“ਦੁਖ ਕੀਆ ਪੰਡਾ ਖੁਲੀਆ ਸੁਖੁ ਨ ਨਿਕਲਿਓ ਕੋਇ। ” 
- ਸਾਰ ੪, ਵਾਰ ੮ਸ, ੧, ੧੩ (1240) 


“ਗਾਵਨਿ ਪੰਡਿਤ ਪੜਨਿ ਰਖੀਸਰ ਜੁਗੁ ਜੁਗੁ ਵੇਦਾ ਨਾਲੇ। ? 
- ਜਪੁ ੧, ੨੭:੧੦ (6) 
“ਪੰਡਿਤ ਵਖਾਣਹਿ ਪੋਥੀਆ ਸਿਧ ਬਹਹਿ ਦੇਵ ਸਥਾਨਿ। ? 
- ਸਿਰੀ ੧, ਅਸ ੧੭, ੨੨ (64) 
“ਪੰਡਿਤ ਹਰਿ ਪੜ੍ਹ ਤਜਹੁ ਵਿਕਾਰਾ। ” 





2607 


- ਗਉ ੩, ਅਸ ੨, ੧":੧ (229) 
ਹੋਰ ਰੂਪ: 
ਪੰਡਿਤਹ - 
“ਭਾਗ ਉਦਿਮ ਲਬਧੂਹੰ ਮਾਇਆ ਨਾਨਕ ਸਾਧਸੰਗਿ ਖਲ ਪੰਡਿਤਹ। ” (ਪੰਡਿਤ ਨੂੰ) 
- ਸਸ ੫, ੩੧:੩ (1356) 
ਪੰਡਿਤਾ - 
“ਸੁਆਮੀ ਪੰਡਿਤਾ ਤੁਮ ਦੇਹੁ ਮਤੀ। ” (ਹੇ ਪੰਡਿਤ) 
- ਬਸੰ ੧, ੧੧, ੧":੧ (1171) 


ਪੰਡਿਤਾਂ - 
“ਪੁਛਾ ਗਿਆਨੀ ਪੰਡਿਤਾਂ ਪੁਛਾ ਬੇਦ ਬੀਚਾਰ। ” (ਪੰਡਿਤਾਂ ਨੂੰ) 
- ਸਾਰ ੪, ਵਾਰ ੧੧ਸ, ੧, ੨:੨ (1241) 


ਪੰਡਿਤੁ - 
““ਪੰਡਿਤੁ ਪੜੈ ਬੰਧ ਨ ਮੋਹ ਬਾਧਾ ਨਹ ਬੂਝੈ ਬਿਖਿਆ ਪਿਆਰਿ। ” (ਗਿਆਨਵਾਨ) 
(ਵਿਦਿਆਵਾਨ) 
- ਸਿਰੀ ੩, ੫੧, ੨੨ (33) 
“ਤਤੁ ਪਛਾਣੈ ਸੋ ਪੰਡਿਤੁ ਹੋਈ। ”” 
- ਮਾਝ ੩, ਅਸ ੩੨, ੧:੨ (128) 
ਪੰਡਤਾਂ 
“ਫੇਰਿ ਦੀਆ ਦੇਹੁਰਾ ਨਾਮੇ ਕਉ ਪੰਡੀਅਨ ਕਉ ਪਿਛਵਾਰਲਾ। ”? 
- ਮਲਾ ਨਾਮ, ੨, ੩੧੨ (1293) 
ਪੰਡਤ 
“ਪਡੀਆ ਕਵਨ ਕੁਮਤਿ ਤੁਮ ਲਾਗੇ । 
- ਮਾਰੂ ਕਬ, ੧, ੧":੧ (1102) 
ਪੰਡਤ, ਪਾਂਡੇ 
“ਅਚਰਜ ਏਕੁ ਸਨਹੁ ਕੇ ਪੰਡੀਆ ਅਬ ਕਿਛੁ ਕਹਨ ਨ ਜਾਈ। ”” 
-ਸਿਰੀ ਕਬ, ੩, ੧:੧ (92) 
ਪੰਡ ਵਿਚ ਭਾਵ ਹਦ ਵਿਚ ਬੱਝਾ 
“ਭੀਤਰਿ ਅਗਨਿ ਬਨਾਸਪਤਿ ਮਉਲੀ ਸਾਗਰੁ ਪੰਡੈ ਪਾਇਆ। ” 
- ਬਸੰ ੧, ੧੧, ੨:੧ (1171) 
ਪੜਿਆ 
“ਤੈ ਪਢਿਅਉ ਇਕੁ ਮਨਿ ਧਰਿਅਉ ਇਕੁ ਕਰਿ ਇਕੁ ਪਛਾਣਿਓ। ” 
- ਸਵ ੩, ੧੨੧੧ (1394) 
ਪੜੇ 
“ਪਢੇ ਗੁਨੇ ਨਾਹੀ ਕਛੁ ਬਉਰੇ ਜਉ ਦਿਲਮਹਿ ਖਬਰਿ ਨ ਹੋਈ। ”” 
- ਆਸਾ ਕਬ, ੨੯, ੨੧੨ (483) 


ਜੋਤੀ, ਜੋੜੇ 





2608 


“ਨਾਨਕ ਪਣ੍ਹੀਆ ਪਹਿਰੈ ਸੋਇ। ” 
- ਮਲਾ ੧, ੬, ੪:੪ (1256) 


“ਪਬਣਿ ਕੇਰੇ ਪਤ ਜਿਉ ਢਲਿ ਢੁਲਿ ਜੁੰਮਣਹਾਰਿ। ” 
- ਸਿਰੀ ੧, ੨੪, ੧੨ (23) 
“ਪਤ ਪਰਾਪਤਿ ਛਾਵ ਘਣੀ ਚੂਕਾ ਮਨ ਅਭਿਮਾਨੁ । ” 
- ਬਸੰ ੧, ੧, ੨:੨ (1168) 
(2) ਤੂੰਬੇ 
“ਭਉ ਭਾਉ ਦੁਇ ਪਤ ਲਾਇ ਜੋਗੀ ਇਹੁ ਸਰੀਰੁ ਕਰਿ ਡੰਡੀ। ?” 
- ਰਾਮ ੩, ਅਸ ੧, ੫:੧ (908) 


“ਕਬਹੂ ਕੀਟ ਹਸਤਿ ਪਤੰਗ ਹੋਇ ਜੀਆ। ” 


- ਗਉ ੫. ਸੁਖ ੧੧, ੭:੫ (277) 
“ਲਪਟਿ ਰਹਿਓ ਰਸਿ ਲੋਭੀ ਪਤੰਗ। ”! (ਭੌਰਾ) 
- ਗਉ ੫. ਸੁਖ ੧੫, ੪:੮ (283) 
-<<੮- ਪਤੰਗੇ 
“ਅਸਥਾਵਰ ਜੰਗਮ ਕੀਟ ਪਤੰਗਮ ਘਟਿ ਘਟਿ ਰਾਮੁ ਸਮਾਨਾ ਰੇ। ? 
- ਮਾਲੀ ਨਾਮ, ੩, ੧੨ (988) 


“ਕਈ ਜਨਮ ਭਏ ਕੀਟ ਪਤੰਗਾ। ”” 
-ਗਉ ੫, ੧੨, ੧:੧ (176) 


(1) ਕੀੜਾ, ਲੇਹਾ (ਸ਼ਬਦਾਰਥ, ਕੋਸ਼) 
“ਸਤਿਗੁਰੁ ਸੇਵਿਐ ਹਰਿ ਮਨਿ ਵਸੈ ਲਗੈ ਨ ਮੈਲੁ ਪਤੰਗੁ । ” 

- ਸਿਰੀ ੫, ਅਸ ੨੫, ੧":੨ (69) 
(ਮਹਾਨਕੋਸ਼ ਤੇ ਨਿਰਣੈ ਇਸ ਦੇ ਅਰਥ “ਕਿਸੇ ਅੰਗ ਨੂੰ ਅਤੇ ਦਰਪਣ ” ਰਤਾ ਵੀ 
ਕਰਦੇ ਹਨ) 
(2) ਪਤੰਗਾ, ਕੀੜਾ 
““ਭ੍ਰਿੰਗ ਪਤੰਗੁ ਕੁੰਚਰੁ ਅਰੁ ਮੀਨਾ। ” 

- ਗਉ ੧, ਅਸ ੧੧, ੩:੧ (225) 
(3) ਰਤਾ ਵੀ, ਥੋੜੀ ਜਿਹੀ ਵੀ 
“ਮਾਇਆ ਮੋਹ ਮੈਲੁ ਪਤੰਗੁ ਨ ਲਾਗੈ ਗੁਰਮਤੀ ਹਰਿ ਨਾਮਿ ਭੀਜੈ ਹੇ। ”” 

- ਮਾਰੂ ੩, ਸੋਲਾ ੬, ੭:੩ (1049) 
“ਓਨਾ ਮੈਲੁ ਪਤੰਗੁ ਨ ਲਗਈ ਜਿ ਚਲਨਿ ਸਤਿਗੁਰ ਭਾਇ। ” 

- ਸਲੋ ੩, ੪੫:੪ (1418) 


ਨਦੀ ਕਨਾਰੇ ਦਾ ਉਹ ਸਥਾਨ ਜਿਥੇ ਬੇੜੀ ਆ ਕੇ ਖਲੋਦੀ ਹੈ, ਦਰਿਆ ਤੋ ਪਾਰ ਹੋਣ 
ਦਾ ਸਥਾਨ 
“ਪਤਣਿ ਕੂਕੇ ਪਾਤਣੀ ਵੰਵਹੁ ਧੂਕਿ ਵਿਲਾੜਿ। ” 





2609 


- ਮਾਰੂ ੧, ਅਸ ੧੦, ੬:੧ (1015) 


ਪਤਣੁ - 
“ਆਪੇ ਪਤਣੁ ਪਾਤਣੀ ਪਿਆਰਾ ਆਪੇ ਪਾਰਿ ਲੰਘਾਹੁ । ” 
- ਸੋਰ ੪, ੧, ੩੩ (604) 


“ਪਤੰਤਿ ਮੋਹ ਕੂਪ ਦੁਰਲਭ ਦੇਹੰ ਤਤ ਆਸੂਯੰ ਨਾਨਕ। ” 
- ਸਸ ੫, ੩:੫ (1354) 


- ਬਿਲਾ ੫, ਅਸ ੨, ੮:੧ (838) 


“ਜੋ ਨਿੰਦੈ ਤਿਸ ਕਾ ਪਤਨੁ ਹੋਇ। ” (ਅਧੋਗਤ, ਜੁਵਾਲ) 
- ਗੋਂਡ ੫, ੧੮, ੩:੨ (867) 


“ਇਕਤੁ ਪਤਰਿ ਭਰਿ ਉਰਕਟ ਕੁਰਕਟ ਇਕਤੁ ਪਤਰਿ ਭਰਿ ਪਾਨੀ । ” 
- ਆਸਾ ਕਬ, ੪, ੧੯੧ (476) 


=== ਪਤਿ ਰਹਿਤ ਹੋਇਆ, ਡਿਗਿਆ 
“ਕਵਨੁ ਕਵਨੁ ਨਹੀ ਪਤਰਿਆ ਤੁਮਰੀ ਪਰਤੀਤਿ। ”” 
- ਬਿਲਾ ੫, ੫੮, ੧:੧ (815) 
ਪਤਰੀਐ ---- ਪਤਰਾਂ (ਪਤਿਆਂ) ਵਾਲੇ 
“ਨਾਨਕ ਮਿਠੈ ਪਤਰੀਐ ਵੇਖਹੁ ਲੋਕਾ ਆਇ। ” 
- ਮਾਝ ੧, ਵਾਰ ੧੧ਸ, ੧, ੨:੫ (143) 
(1) ਪਤਿਆਂ ਦੀ ਥਾਲੀ 
“ਪਿਛੇ ਪਤਲਿ ਸਦਿਹੁ ਕਾਵ। ” 
- ਮਾਝ ੧, ਵਾਰ ੧ਸ, ੧, ੨:੧੪ (138) 
(2) ਮਰੇ ਦੇ ਕਲਿਆਣ ਲਈ ਪੱਤਿਆਂ ਦੀ ਥਾਲੀ/ਡੂੰਨੇ ਵਿਚ ਬ੍ਰਾਹਮਣਾਂ ਆਦਿ ਨੂੰ 
ਭੋਜਨ ਕਰਵਾਉਣਾ 
“ਓਨਾ ਪਿੰਡੁ ਨ ਪਤਲਿ ਕਿਰਿਆ ਨ ਦੀਵਾ ਮੁਏ ਕਿਥਾਊ ਪਾਹੀ। ” 
- ਮਾਝ ੧, ਵਾਰ ੨੬ਸ, ੧, ੧:੫ (149) 


੯. _% 


ਕੰਮਜ਼ੋਰ 
“ਇਕ ਆਪ੍ੀਨੈ ਪਤਲੀ ਸਹ ਕੇਰੇ ਬੋਲਾ। ? 


- ਸੂਹੀ ਫਰ, ੨, ੨:੧ (794) 





2610 


- ਮਾਰੂ ੫, ਸੋਲਾ ੫, ੭:੧ (1076) 


“ਦਹੁ ਦਿਸਿ ਹੁਕਮੁ ਵਰਤੈ ਪਭ ਤੇਰਾ ਚਹੁ ਦਿਸਿ ਨਾਮ ਪਤਾਲੰ। ”! (ਪਤਾਲਾਂ ਵਿਚ 
ਵੀ) 

- ਮਲਾ ੧, ਅਸ ੪, ੮:੧ (1275) 
ਪਤਾਲਾ - 
“ਡੋਲੁ ਬਧਾ ਕਸਿ ਜੇਵਰੀ ਆਕਾਸਿ ਪਤਾਲਾ। ” (ਪਤਾਲ ਵਿਚ ਭਾਵ ਹੇਠਾਂ) 

- ਗਉਂ ੧, ਅਸ ੧੭, ੬:੨ (228) 
“ਆਪੇ ਤਖਤੁ ਰਚਾਇਓਨੁ ਆਕਾਸ ਪਤਾਲਾ। ” (ਪਾਤਾਲ) 

- ਸੂਹੀ ੩, ਵਾਰ ੧:੧ (785) 

ਪਤਾਲੀ - 
“ਖਾਣੀ, ਬਾਣੀ ਗਗਨ ਪਤਾਲੀ ਜੰਤਾ ਜੋਤਿ ਤੁਮਾਰੀ। ? (ਪਾਤਾਲਾਂ ਵਿਚ) 

- ਮਾਰੂ ੧, ਅਸ ੭, ੯੨ (1013) 


(1) ਮਾਨ, ਪ੍ਰਤਿਸ਼ਟਾ, ਇਜ਼ਤ, ਸ਼ੋਭਾ, ਸ਼ਾਨ 
“ਮੰਨੈ ਪਤਿ ਸਿਉ ਪਰਗਟੁ ਜਾਇ। ”? 
- ਜਪੁ ੧, ੧੪੨੨ (3) 
“ਰਾਮ ਕਲਾ ਨਿਬਹੈ ਪਤਿ ਸਾਰੀ। ” ਇਜ਼ਤ ਭਾਵ ਸ਼ਾਨ 
- ਰਾਮ ੧, ੧੧, ੨੨ (879) 
“ਪਤਿ ਨਾਮੁ ਪਾਵਹਿ ਅਰਿ ਸਿਧਾਵਹਿ ਝੋਲਿ ਅੰਮ੍ਰਿਤ ਪੀ ਰਸੋ। ” (ਸ਼ੋਭਾ) 
- ਤੁਖਾ ੧, ਛੰਤ ੬, ੪:੫ (1113) 
(2) ਪਤੀ ਦੀਆਂ, ਪਤੀ ਨੂੰ ਮਿਲਣ ਲਈ ਭਾਵ ਪ੍ਰਭੂ ਨੂੰ ਮਿਲਣ ਲਈ 
“ਏਹੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ। ”? 
- ਜਪੁ ੧, ੩੨੯੩ (7) 
(“ਨਿਰਣੈ ` ਇਕੇ “ਪਤਿ” ਦੇ ਅਰਥ “ਇਜ਼ਤ” ਕਰਦਾ ਹੈ) 
“ਜਤ ਕਤਾ ਤਤ ਪੇਖੀਐ ਹਰਿ ਪੁਰਖ ਪਤਿ ਪਰਧਾਨ। ? (ਪਤੀ) 
- ਕਲਿ ੫, ੪, ੨੧ (1322) 
(3) ਖਾਨਦਾਨ, ਕੁਲ (ਕੇਵਲ ਮਹਾਨਕੋਸ਼) 
“ਖੋਟੇ ਜਾਤਿ ਨ ਪਤਿ ਹੈ ਖੋਟਿ ਨ ਸੀਝਸਿ ਕੋਇ। ” 
- - ਸਿਰੀ ੧, ੨੩, ੩੨ (23) 
(“ਨਿਰਣੇ ” ਤੇ ਹੋਰ ਟੀਕਾਕਾਰ ਇਥੇ ਵੀ ਅਰਥ ਇਜ਼ਤ ਹੀ ਕਰਦਾ ਹੈ) 
“ਹਮਰੀ ਜਾਤਿ ਪਤਿ ਸਚੁ ਨਾਉ। ” (ਕੁਲ) 
- ਆਸਾ ੧, ੧੪, ੪੧ (353) 
(4) ਮਾਲਕ, ਸਵਾਮੀ 
“ਬਿਨਉ ਸੁਨਹੁ ਤੁਮ ਪ੍ਾਨਪਤਿ ਪਿਆਰੇ ਕਿਰਪਾ ਨਿਧਿ ਦਇਆਲਾ। ” 
- ਗਉ ੫, ੧੩੦, ੩:੧ (207) 
“ਜਹ ਨਿਰਮਲ ਪੁਰਖੁ ਪੁਰਖ ਪਤਿ ਹੋਤਾ। ” (ਪੁਰਖਾਂ ਦਾ ਪਤੀ, ਸ਼੍ਰੋਮਣੀ ਪੁਰਖ ਭਾਵ 
ਪ੍ਰਭੂ) 





2611 


- ਗਉ ੫. ਸੁਖ ੨੧, ੪:੧ (291) 
(5) ਰਸੂਖ ਪਾ ਕੇ (ਕੇਵਲ ਸ਼ਬਦਾਰਥ) ਬਾਕੀ ਸਾਰੇ ਟੀਕਾਕਾਰ ਅਰਥ ਇਜਤ ਹੀ 
ਕਰਦੇ ਹਨ 
“ਮਨ ਕਰਹਲਾ ਮੇਰੇ ਸਾਜਨਾ ਹਰਿ ਖਰਚੁ ਲੀਆ ਪਤਿ ਪਾਇ। ” 
- ਗਉਂ ੪, ਕਰ ੧, ੯:੧ (234) 
(ਗੁਰੂ ਨਾਲ ਰਸੂਖ ਪਾਕੇ ਹਰਿ ਨਾਮ ਦਾ ਖਰਚਾ ਲਿਆ) 
(6) ਸਾਖ, ਇਤਬਾਰ 
“ਨਾਇ ਮੰਨਿਐ ਪਤਿ ਉਪਜੈ ਸਾਲਾਹੀ ਸਚੁ ਸੂਤੁ । 
- ਆਸਾ ੧, ਵਾਰ ੧੫ਸ, ੧, ੩੧ (471) 
“ੈਨਣੁ ਗੁਣ ਚੰਗਿਆਈਆ ਭਾਈ ਆਪਣੀ ਪਤਿ ਕੇ ਸਾਦ ਆਪੇ ਖਾਇ। ” 
(ਇਤਬਾਰ) _ 
- ਸਲੋ ੩, ੫੧੬ (1419) 
(7) ਪ੍ਰਤੀਤੀ, ਨਿਸਚੇ 
“ਪਤਿ ਵਿਣੁ ਪੁਜਾ ਸਤ ਵਿਣੁ ਸੰਜਮੁ ਜਤ ਵਿਣੁ ਕਾਹੇ ਜਨੇਉ। ” 
੍‌੍ - ਰਾਮ ੧, ਅਸ ੧, ੬:੧ (903) 
(“ਦਰਪਣ ” ਇਥੇ “ਪਤਿ” ਦੇ ਅਰਥ “ਪ੍ਰਭੂਗਤੀ ਕਰਦਾ ਹੈ) 
- ਨਿਕਲਿਆ 
“ਕਉੜਾ ਹੋਇ ਪਤਿਸਟਿਆ ਪਿਆਰੇ ਤਿਸ ਤੇ ਉਪਜਿਆ ਸੋਗੁ । ? 
- ਸੋਰ ੫, ਅਸ ੨, ੩:੨ (641) 
ਪਤਿਸਾਹੀ --- ਪਾਤਸਾਹਿਤ, ਹਕੂਮਤ 


“ਏਕੋ ਅਮਰੁ ਏਕਾ ਪਤਿਸਾਹੀ ਜੁਗੁ ਜੁਗੁ ਸਿਰਿ ਕਾਰ ਬਣਾਈ ਹੇ। ? 
- ਮਾਰੂ ੩, ਸੋਲਾ ੩, ੧:੩ (1046) 


ਹੋਰ ਰੂਪ: 
ਪਤਿਸਾਹੀਆ 


“ਨਾਨਕ ਹੋਰਿ ਪਤਿਸਾਹੀਆ ਕੂੜੀਆ ਨਾਮਿ ਰਤੇ ਪਾਤਿਸਾਹ। ” 
- ਸਲੋ ੩, ੧੧:੪ (1413) 


ਡਿਗਿਆ ਹੋਇਆ (ਧਰਮ ਕਰਮ ਤੋ) ਪਾਪੀ 
“ਪਤਿਤ ਪਾਵਨ ਨਾਮੁ ਕੈਸੇ ਹੁੰਤਾ। ” 

- ਸਿਰੀ ਰਵਿ, ੧, ੧":੨ (93) 
“ਕੋਟਿ ਪਤਿਤ ਉਧਾਰੇ ਖਿਨ ਮਹਿ ਕਰਤੇ ਬਾਰ ਨ ਲਾਗੈ ਰੇ । ? 

- ਗਉ ੫, ੧੩੭", ੨੧ (209) 
“ਅਜਾਮਲ ਗਜ ਗਨਿਕਾ ਪਤਿਤ ਕਰਮ ਕੀਨੇ। ” (ਡਿੱਗੇ ਹੋਏ, ਭਾਵ ਨੀਚ) 

- ਧਨਾ ਕਬ, ੫, ੨੧ (692) 
“ਪਤਿਤ ਜਾਤਿ ਉਤਮੁ ਭਇਆ ਚਾਰਿ ਵਰਨ ਪਏ ਪਗਿਆਇ। ” (ਭਾਵ ਨੀਵੀ' 


- ਸੂਹੀ 8, ੮, ੨੨ (733) 





2612 


ਪਤਿਤਾ - 
“ਪਤਿਤਾ ਪੁਨੀਤਾ ਹੋਹਿ ਤਿਨ ਸੰਗਿ ਜਿਨ ਬਿਧਾਤਾ ਪਾਇਆ। ” (ਡਿਗਿਆ 
ਹੋਇਆ) 
- ਬਿਹਾ ੫, ਛੰਤ ੩, ੨:੩ (543) 
ਪਤਿਤੁ - 
“ਹਉ ਪਾਪੀ ਪਤਿਤੁ ਪਰਮ ਪਾਖੰਡੀ ਤੂ ਨਿਰਮਲੁ ਨਿਰੰਕਾਰੀ। ” (ਡਿੱਗਿਆ ਹੋਇਆ) 
- ਸੋਰ ੧, ੫, ੧:੧ (596) 
ਪਤਿਵੰਤ ---- ਇਜ਼ਤ ਵਾਲੇ, ਇਜਤਦਾਰ 
“ਖੇਪ ਨਿਬਾਹੀ ਬਹੁਤੁ ਲਾਭ ਘਰਿ ਆਏ ਪਤਿਵੰਤ। ” 
- ਗਉ ੫. ਬਾਅ ੫੩:੫ (261) 
ਹੋਰ ਰੂਪ: 
ਪਤਿਵੰਤਾ - 
“ਸੋਈ ਸਿਆਣਾ ਸੋ ਪਤਿਵੰਤਾ ਹੁਕਮੁ ਲਗੈ ਜਿਸੁ ਮੀਠਾ ਜੀਉ। ” (ਇਜਤ ਵਾਲਾ) 
- ਮਾਝ ੫, ੪੯, ੧:੩ (108) 
ਪਤਿਵੰਤੁ - 
“ਓਹੁ ਧਨਵੰਤੁ ਕੁਲਵੰਤੁ ਪਤਿਵੰਤੁ । ” (ਪਤਿ ਵਾਲਾ) 
- ਗਉ ੫. ਸੁਖ ੨੩, ੮:੩ (294) 
ਪਤਿਵੰਤੇ - 
“ਪਭ ਕਉ ਸਿਮਰਹਿ ਸੇ ਪਤਿਵੰਤੇ। ” (ਇਜ਼ਤ ਵਾਲੇ) 
- ਗਉ ੫. ਸੁਖ ੧, ੫:੨ (263) 


(1) ਪਤ੍ਰੀ, ਜਨਮ ਕੁੰਡਲੀ 
“ਪੰਡਿਤ ਪਾਧੇ ਆਣਿ ਪਤੀ ਬਹਿ ਵਾਚਾਈਆ ਬਲਿਰਾਮ ਜੀਉ। ”? 
-ਸੂਹੀ ੪, ਛੰਤ ੧, ੪:੨ (773) 
(2) ਸੁਆਮੀ, ਮਾਲਕ 
“ਸੋ ਐਸਾ ਰਾਜਾ ਤ੍ਿਿਵਣ ਪਤੀ। ”” 
- ਮਲਾ ਨਾਮ, ੧, ੩੬ (1292) 


ਪਤੀਅਈ ਹੈ _- ਤਸੱਲੀ ਹੁੰਦੀ 
“ਕਹਨ ਕਹਾਵਨ ਨਹ ਪਤੀਅਈ ਹੈ । ”” 


- ਗਉ ਕਬ, ੪, ੪:੧ (325) 


ਪਤੀਆ ---- (1) ਅਜ਼ਮਾਇਸ਼, ਪਰਤਾਵਾ 
“ਤੀਨਿ ਬਾਰ ਪਤੀਆ ਭਰਿ ਲੀਨਾ। ”” 
- ਗੋਂਡ ਕਬ, ੪, ੪2੧ (871) 

(2) ਇਤਬਾਰ, ਸਾਖ 
“ਤਤ ਨਾਮਦੇਵ ਕਾ ਪਤੀਆ ਜਾਇ। ”” 

- ਭੈਰ ਨਾਮ, ੧੦, ੨੬੨ (1166) 
(3) ਤਸੱਲੀ, ਵਿਸ਼ਵਾਸ਼ 
“ਇਹੁ ਕਿਛੁ ਪਤੀਆ ਮੁਝੈ ਦਿਖਾਇ। ” 





2613 


ਭੈਰ ਨਾਮ, ੧੦, ੨੩੨ (1166) 


ਪਤੀ ਆਇ--- (1) ਤਸਲੀ ਕਰਕੇ, ਖੁਸ਼ ਹੋ ਕੇ ਰੀਝ ਕੇ 

“ਹਰਿ ਜਸੁ ਵਖਰੁ ਲੈ ਚਲਹੁ ਸਹੁ ਦੇਖੈ ਪਤੀਆਇ। ” 

-ਸਿਰੀ ੧, ੨੩, ੧੨ (22) 
(2) ਪਤੀਜਦਾ, ਨਿਸ਼ਾ ਹੁੰਦੀ, ਤਸਲੀ ਹੁੰਦੀ 
“ਮਿਲਿਆ ਕਾ ਕਿਆ ਮੇਲੀਐ ਸਬਦਿ ਮਿਲੇ ਪਤੀਆਇ। ” 

-ਸਿਰੀ ੧, ਅਸ ੧੧, ੯੨ (60) 

“ਸਚੇ ਹੀ ਪਤੀਆਇ ਸਚਿ ਵਿਗਸਿਆ। ” (ਸਰਚਿਆ, ਪਤੀਜਿਆ) 

-ਮਾਝ ੧, ਵਾਰ ੧੮:੨ (146) 
“ਕਬੀਰ ਦੇਖਿ ਕੈ ਕਿਹ ਕਹ ਕਹਉ ਕਹੇ ਨ ਕੋ ਪਤੀਆਇ। ” (ਤਸੱਲੀ ਹੁੰਦੀ) 

- ਸਲੋ ਕਬ, ੧੨੨੧ (1371) 
ਹੋਰ ਰੂਪ: 


- ਸੋਰ ੫, ੫੧, ੧੨ (621) 
(3) ਰਾਜੀ/ ਖੁਸ਼ ਹੋ ਜਾਵੇ 
““ਦੂਧੁ ਪੀਉ ਮੇਰੋ ਮਨੁ ਪਤੀਆਇ। ”” 
-ਭੈਰ ਨਾਮ, ੩, ੧":੨ (1163) 


ਹੋਰ ਰੂਪ: 


ਪਤੀਆਇਆ- 
“ਪ੍ਰੇਮ ਭਗਤਿ ਪੁਭਿ ਮਨੁ ਪਤੀਆਇਆ। ” (ਪ੍ਰਸੰਨ/ ਖੁਸ਼ ਹੁੰਦਾ ਹੈ) 
-ਧਨਾ ੧, ਅਸ ੨, ੪:੪ (686) 
(4) ਪਰਤਾਵਾ ਕਰਕੇ, ਪਰਖ ਕੇ, ਨਿਰਨਾ ਕਰਕੇ 
“ਸਭੁ ਕੋਈ ਦੇਖੈ ਪਤੀਆਇ। ”” 
-ਭੈਰ ਨਾਮ, ੧0, ੧੮:੨ (1166) 
ਪਤੀਆਇਦਾ-- ਖੁਸ਼ ਕਰਦਾ, ਰੀਝਾਂਦਾ 
“ਜਿਸ ਨੋ ਤੂੰ ਪਤੀਆਇਦਾ ਸੋ ਸਣੁ ਤੁਝੈ ਅਨਿਤ। ” 
-ਸਿਰੀ ੫, ੭੧, ੩੯੨ (42) 
ਪਤੀਆਈਅਨੁ- ਤਸੱਲੀ ਕਰਵਾਉਣੀ 
“ਆਪੇ ਹੀ ਉਪਦੇਸਦਾ ਗੁਰਮੁਖਿ ਪਤੀਆਈਅਨੁ। ” 
- ਰਾਮ ੩, ਵਾਰ ੨੧:੨ (956) 


ਪਤੀਆਏ --- (1) ਪਰਚ ਜਾਏ 
“'ਦਉਥੇ ਪਦ ਕਉ ਜੇ ਮਨੁ ਪਤੀਆਏ । ” 
- ਧਨਾ ੧, ਅਸ ੧, ੭:੪ (686) 
(2) ਤਸਲੀ ਕਰਦਾ ਹੈ 
“ਪਾਤਿਸਾਹ ਸਾਹ ਉਮਰਾਉ ਪਤੀਆਏ । ” 
-ਗੋਂਡ ੫, ਅਸ ੧, ੨:੧ (869) 





2614 


ਪਤੀਆਹੀ --- ਪਤੀਜਦਾ ਹੈ। ਸੰਤੁਸ਼ਟ ਹੋ ਜਾਂਦਾ ਹੈ, ਤਸੱਲੀ ਹੋ ਜਾਂਦੀ ਹੈ 
“ਅਬ ਹਮ ਤੁਮ ਏਕ ਭਏ ਹਹਿ ਏਕੈ ਦੇਖਤ ਮਨੁ ਪਤੀਆਹੀ। ”” 
- ਗਉਂ ਕਬ, ੭੨, ੧੨ (339) 
ਪਤੀਆਗਾ --- ਤਸੱਲੀ ਹੋ ਗਈ 
“ਗੁਰ ਪੁਛੇ ਮਨੁ ਪਤੀਆਗਾ। ”” 
੍‌ -ਸੋਰ ਨਾਮ, ੩, ੨:੪ (657) 


ਪਤੀਆਨਾ --- (1) ਪਤੀਜਦਾ, ਰਝਦਾ, ਨਿਸ਼ਾ, ਤਸੱਲੀ ਹੋ ਜਾਣੀ 
“ਅਨਿਕ ਰੂਪ ਦੇਖਿਨਹ ਪਤੀਆਨਾ। ”” 


-ਗਉ ੫, ੮੦, ੧੨ (179) 
ਹੋਰ ਰੂਪ: 
ਪਤੀਆਨੇ- 
“ਮਨਿ ਸੰਤੋਖੁ ਆਤਮ ਪਤੀਆਨੇ। ” (ਪਤੀਜਦਾ,/ ਨਿਸ਼ਾ ਹੋ ਜਾਂਦੀ ਹੈ) 
-ਗਉ ੫. ਸੁਖ ੧੮, ੪:੬ (287) 
(2) ਖੁਸ਼/ ਪੁਸਨ ਹੋਣਾ 
“ਹਿਕਮਤਿ ਹੁਕਮਿ ਨ ਪ੍ਰਭੁ ਪਤੀਆਨਾ। ” 
-ਗਉ ੫. ਬਾਅ ੫੦:੨ (260) 
ਹੋਰ ਰੂਪ: 
ਪਤੀਆਨੋ- 
“ਇਹ ਬਿਧਿ ਨਹ ਪਤੀਆਨੋ ਠਾਕੁਰ ਜੋਗ ਜੁਗਤਿ ਕਰਿ ਜੈਨ। ? 
-ਧਨਾ ੫, ੧੩, ੨੨ (674) 
(3) ਪਰਚਨਾ 
“ਸਿਮਰਤ ਨਾਮੁ ਨਿਧਾਨੁ ਨਿਰਮੋਲਕੁ ਮਨੁ ਮਾਣਕੁ ਪਤੀਆਨਾ ਰੇ । ? 
-ਆਸਾ ੫, ੧੩੦, ੩੨ (404) 
ਪਤੀਆਰ ---- ਪਤਿਆਉਣ (ਲਈ), ਤਸੱਲੀ ਕਰਵਾਉਣ ਲਈ 
“ਅਵਰਿ ਕਰਮ ਲੋਕਹ ਪਤੀਆਰ। ”? 
-ਭੈਰ ੫, ੨੫, ੪:੪ (1142) 
ਪਤੀਆਰਾ --- (1) ਪਤੀਜਨ ਵਾਲਾ 
“ਜਹ ਆਪਨ ਆਪੁ ਆਪਿ ਪਤੀਆਰਾ। ”” 
-ਗਉ ੫. ਸੁਖ ੨੧, ੬:੭ (291) 
(ਮਹਾਨਕੋਸ਼ ਅਰਥ ਪੜੀਵਾਲਾ ਕਰਦਾ ਹੈ) 
(2) ਇਤਬਾਰ, ਵਿਸ਼ਵਾਸ਼, ਭਰੋਸਾ 
“ਪੰਚ ਪਹਰੂਆ ਦਰ ਮਹਿ ਰਹਤੇ ਤਿਨ ਕਾ ਨਹੀ ਪਤੀਆਰਾ। ” 
-ਗਉ ਕਬ, ੭੩, ੨:੧ (339) 
(3) ਪਤੀਜਿਆ, ਸੰਤੁਸ਼ਟ ਹੋਇਆ, ਰਝਿਆ 
“ਤਉ ਭੀ ਮੇਰਾ ਮਨੁ ਨ ਪਤੀਆਰਾ। ”? 
-ਆਸਾ ੫, ੧੧, ੧੧੨ (373) 





2615 


ਪਰਤਾਵਾ, ਪਰਖ, ਨਿਰਨਾ 
“ਹਮ ਸਰਿ ਦੀਨੁ ਦਇਆਲੁ ਨ ਤੁਮਸਰਿ ਅਬ ਪਤੀਆਰੁ ਕਿਆ ਕੀਜੈ । ? 
-ਧਨਾ ਰਵਿ, ੧, ੧:੧ (694) 
ਖੁਸ਼ ਹੋਣ ਨਾਲ, ਪਤੀਜਨ ਨਾਲ 
“ਲੋਕ ਪਤੀਆਰੈ ਕਛੂ ਨ ਪਾਈਐ। ” 
-ਸੂਹੀ ੫, ੨, ੨੩ (736) 
ਪਤੀਜਦਾ ਹੈ, ਤਸੱਲੀ ਹੁੰਦੀ ਹੈ 
“ਦੀਨ ਦਇਆਲ ਮੇਰੇ ਸਾਹਿਬਾ, ਸਚੇ ਮਨੁ ਪਤੀਆਵਣਿਆ। ” 
-ਮਾਝ ੧, ਅਸ ੧, ੧:੩ (109) 
ਖੁਸ਼ ਕਰੇ, ਰੀਝਾਵੈ, ਤਸੱਲੀ ਕਰਵਾਏ 
“ਊਹਾ ਕਾਮਿ ਨ ਆਵੈ ਇਹ ਬਿਧਿ ਓਹੁ ਲੋਗਨ ਹੀ ਪਤੀਆਵੈ । ” 
-ਗਉ ੫. ੧੬੪”, ੨੪੨ (216) 


ਪਤੀ ਜੇ, ਪਰਚੇ 
“ਝੁਠਿ ਨ ਪਤੀਐ ਪਰਚੈ ਸਾਚੈ । ” 


-ਗੋਂਡ ਕਬ, ੧੦, ੨੨ (872) 
ਰਾਜ਼ੀ ਹੋਣਾ 
“ਸਚਾ ਅਲਖ ਅਭੇਉ ਹਠਿ ਨ ਪਤੀਜਈ। ”” 
-ਮਨਾ ੧, ਵਾਰ ੧੭:੧ (1285) 
ਪ੍ਰਸੰਨ ਹੋਇਆ 
“ਅੰਤਰਿ ਬਾਹਰਿ ਸਭੁ ਕਿਛੁ ਜਾਣੈ ਆਪੇ ਹੀ ਆਪਿ ਪਤੀਜਾ ਹੇ। ” 
-ਮਾਰੂ ੫, ਸੋਲਾ ੩, ੬:੩ (1074) 


ਪਤਿਆਇਆ, ਨਿਸਚੇਵਾਨ ਹੋਇਆ 
“ਹਰਿ ਨਿਰਭਉ ਨਾਮਿ ਪਤੀਜਿਆ ਮੇਰੀ ਜਿੰਦੁੜੀਏ ਸਭਿ ਝਖ ਮਾਰਨੁ ਦੁਸਟ ਕੁਪਤੇ 
ਰਾਮ। ” 

-ਬਿਹਾ ੪, ਛੰਤ ੫, ੩:੩ (541) 
(1) ਪ੍ਰਸੰਨ ਹੁੰਦਾ ਹੈ 
“ਸਚਾ ਸਚੋ ਸਚਿ ਪਤੀਜੈ। ” 

-ਮਾਝ ੩, ਅਸ ੯, ੭੧ (114) 
(2) ਰੀਝਦਾ, ਰਝਦਾ 
“ਸਬਦੇ ਪਤੀਜੈ ਅੰਕੁ ਭੀਜੈ ਸੁ ਮਹਲੂ ਮਹਲਾ ਅੰਤਰੇ । ”” 

- ਸੂਹੀ ੧, ਛੰਤ ੫, ੮:੩ (767) 
(3) ਵਿਸ਼ਵਾਸ਼ ਕਰਨਾ, ਇਤਬਾਰ ਕਰਨਾ 
“ ਹਠਿ ਨ ਪਤੀਜੈ ਨਾ ਬਹੁ ਭੇਖੈ। ? 

-ਧਨਾ ੧, ਅਸ ੨, ੪:੨ (686) 





2616 


“ਸੇਵਕੁ ਸੇਵਾ ਤਾਂ ਕਰੇ ਸਚ ਸਬਦਿ ਪਤੀਣਾ। ” 

- ਸੂਹੀ ੧, ਛੰਤ ੫, ੮:੨ (767) 
ਹੋਰ ਰੂਪ: 
ਪਤੀਣੀ- 
“ਪੇਈਅੜੈ ਘਰਿ ਸਬਦਿ ਪਤੀਣੀ ਸਾਹੁਰੜੈ ਪਿਰ ਭਾਣੀ। ” (ਪਤੀਜੀ) 

- ਤੁਖਾ ੧, ਛੰਤ ੩, ੪:੫ (1111) 

ਪਤੀਣੀਆਂ --- ਕੰਮਜ਼ੋਰ ਹੋ ਗਈਆਂ 
“ਫਰੀਦਾ ਅਖੀ ਦੇਖਿ ਪਤੀਣੀਆਂ ਸੁਣਿ ਸੁਣਿ ਰੀਣੇ ਕੰਨ। ? 
-ਸਲੋ ਫਰ, ੧੧੧:੧ (1378) 


੯ 


ਪ੍ਰਤੀਜ ਗਏ, ਭਰੋਸਾ ਬੱਝਾ 
“ਨਾਨਕ ਹਉਮੈ ਮਾਰਿ ਪਤੀਣੇ ਵਿਰਲੇ ਦਾਸ ਉਦਾਸਾ। ” 
-ਆਸਾ ੧, ਛੱਤ ੩, ੪:੬ (437) 
“ਲੋਕ ਪਤੀਣੇ ਕਛੂ ਨ ਹੋਵੈ ਨਾਹੀ ਰਾਮੁ ਅਯਾਨਾ। ” (ਤਸੱਲੀ ਹੋਣ ਨਾਲ) 
-ਆਸਾ ਕਬ, ੩੭, ੧:੨ (484) 
ਹੋਰ ਰੂਪ: 
ਪਤੀੜੈ- 
“ਕਬ ਕੋਊ ਲੋਗਨ ਕਉ ਪਤੀਆਵੈ ਲੋਕਿ ਪਤੀੜੈ ਨਾ ਪਤਿ ਹੋਇ। ” 
- ਆਸਾ ੪, ੬੨, ੪੧੧ (368) 
ਪਤੀਣੋਹਿ ---- ਪਤੀਜਿਆ, ਭਰੋਸਾ ਹੋਇਆ 
“ਤੈ ਪਾਸਹੁ ਓਇ ਲਦਿ ਗਏ ਤੂੰ ਅਜੈ ਨ ਪਤੀਣੋਹਿ। ” 
- ਸਲੋ ਫਰ, ੭੩੨ (1381) 


“ਪੇਖਿਓ ਲਾਲਫੁ ਪਾਟ ਬੀਚ ਖੋਏ ਅਨਦ ਚਿਤਾ ਹਰਖੇ ਪਤੀਨ। ”” 
-ਟੋਡੀ ੫, ੨੦, ੨:੧ (716) 


ਹੋਰ ਰੂਪ: 
ਪਤੀਨਾ- 
“ਮਨ ਕਠੋਰ ਅਜਹੂ ਨ ਪਤੀਨਾ” (ਤਸਲੀ ਹੋਈ, ਪਤੀਜਿਆ) 


- ਗੋਂਡ ਕਬ, ੪, ੪2੨ (871) 


(1) ਨਿਸ਼ਾ ਹੋਈ, ਵੇਖੋ “ਪਤੀਨ” 
(2) ਖੁਸ਼ ਹੋਇਆ 
“ਆਪੇ ਆਪੁ ਉਪਾਇ ਪਤੀਨਾ। ” 
-ਮਾਰੂ ੧, ਸੋਲਾ ੧, ੩:੨ (1020) 


“ਜਿਸੁ ਬੁਝਾਏ ਸੋ ਬੁਝਸੀ ਸਚੈ ਸਬਦਿ ਪਤੀਨੀ। ”” 
-ਰਾਮ ੩, ਵਾਰ ੭:੪ (949) 





2617 


“ਸਹਜ ਸੁਭਾਇ ਮਿਲੈ ਗੋਪਾਲਾ ਨਾਨਕ ਸਚਿ ਪਤੀਨੇ । ”” 

-ਸੋਰ ੫, ੬੭, ੨੨ (626) 
(2) ਪ੍ਰਸੰਨ ਹੋਣਾ, ਰੀਝਣਾ 
“ਨਵ ਛਿਅ ਖਟੁ ਬੋਲਹਿ ਮੁਖ ਆਗਰ ਮੇਰਾ ਹਰਿ ਪ੍ਰਭੁ ਇਵ ਨ ਪਤੀਨੇ। ”” 

-ਧਨਾ ੪, 2, ੨੧ (668) 


“ ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ। ” (ਖਪਰ, ਚਿਪੀ) 
-ਜਪੁ ੧, ੨੭੧ (6) 
(2) ਪਤੇ 
“ਤਿਤੁ ਸਾਖਾ ਮੁਲੁ ਪਤੁ ਨਹੀ ਡਾਲੀ ਸਿਰਿ ਸਭਨਾ ਪਰਧਾਨਾ। ”” 
੍‌੍ - ਆਸਾ ੧, ਛੰਤ ੨, ੨:੪ (436) 


“ਦਿਨ ਖਾਤ ਜਾਤ ਬਿਹਾਤ ਪ੍ਰਭ ਬਿਨੁ ਮਿਲਹੁ ਪਰ੍ਭ ਕਰੁਣਾ ਪਤੇ। ” 
-ਆਸਾਂ ੫, ਛੰਤ ੧੪, ੧:੩ (462) 
“ਮਨਿ ਪ੍ਰੀਤਿ ਲਾਗੈ ਵਡੈ ਭਾਗੈ ਕਬ ਮਿਲੀਐ ਪੂਰਨ ਪਤੇ । ”(ਪਤੀ ਨੂੰ) 
-ਬਿਲਾ ੫, ਛੰਤ ੧, ੧:੩ (845) 


(2) ਹੇ ਪਤੀ, ਹੇ ਮਾਲਕ ਪ੍ਰਭੂ 
“ਹਮ ਮੂਰਖ ਅਗਿਆਨ ਸਰਨਿ ਪ੍ਰਭ ਤੇਰੀ ਕਰਿ ਕਿਰਪਾ ਰਾਖਹੁ ਮੇਰੀ ਲਾਜ ਪਤੇ । ”” 


-ਰਾਮ ੧, ੧, ੧":੨ (876) 


“ਪਾਰਜਾਤੁ ਘਰਿ ਆਗਨਿ ਮੇਰੈ ਪੁਹਪ ਪਤ ਤਤੁ ਡਾਲਾ। ”” 

-ਗੂਜ ੧, ਅਸ ੧, ੩:੧ (503) 
(2) ਖਪਰ 
“ਮੰਦਾ ਮੋਨਿ ਦਇਆ ਕਰਿ ਝੋਲੀ ਪਤ ਕਾ ਕਰਹੁ ਬੀਚਾਰੁ ਰੇ। ” 

- ਰਾਮ ਕਬ, ੭, ੧੧ (970) 
(3) ਚਿਠੀ, ਲਿਖਤ, ਫੁਰਮਾਣ 
“ਛਤਰ ਨ ਪੜ੍ਹ ਨ ਚਉਰ ਨ ਚਾਵਰ ਬਹਤੀ ਜਾਤ ਰਿਦੈ ਨ ਬਿਚਾਰਹੁ । ” 

-ਸਮੁ ੫, ੫":੨ (1388) 


“ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ। ” 
-ਰਾਮ ਬਸ, ਵਾਰ ੩:੮ (967) 


(1) ਚਿੱਠੀ 
“ਪ੍ਥਮੇ ਮਤਾ ਜਿ ਪਤੀ ਚਲਾਵਉ। ” 
-ਆਸਾ ੫. ੫. ੧੧ (371) 
(ਮਹਾਨਕੋਸ਼ ਇਸ ਦੇ ਅਰਥ “ਕਾਸਦ? ਚਿੱਠੀ ਲੈ ਜਾਣ ਵਾਲਾ ਕਰਦਾ ਹੈ) 
(2) ਤਿਥਪਤ੍ , ਜੰਤਰੀ 





26168 


“ਮਨ ਕੀ ਪਤ੍ਰੀ ਵਾਚਣੀ ਸੁਖੀ ਹੂ ਸੁਖੁ ਸਾਰੁ। ” 
-ਮਾਰੂ ੩, ਵਾਰ ੨੨ਸ, ੩, ੨:੧ (1093) 


“ਅਜੌ" ਨ ਪਤਾਇ ਨਿਗਮ ਭਏ ਸਾਖੀ।” 
- ਜੈਤ ਰਵਿ, ੧, ੩:੨ (710) 


“ਨਾਨਕ ਕਹਤ ਮੁਕਤਿ ਪੰਥ ਇਹੁ ਗੁਰਮੁਖਿ ਹੋਇ ਤੁਮ ਪਾਵਉ। ”? 
-ਗਉ ੯, ੫, ੨੨ (219) 


ਪਾਹਨ, ਪਾਖਾਣ, ਧਰਤੀ ਦਾ ਉਹ ਕਰੜਾ ਪਦਾਰਥ ਜਿਸ ਦੇ ਸਿਲ, ਵੱਟੇ, ਚਟਾਣ ਰੂਪ 

ਸਾਨੂੰ ਦਿਸਦੇ ਹਨ। 

“ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ। ”” 
-ਗੂਜ ੫, ਸੋਦ ੫, ੧੨ (10) 

“ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ । (ਭਾਰਾ ਪਦਾਰਥ) 

-ਗਉ ੧, ਅਸ ੧੭, ੫:੨ (156) 

“ਪਥਰ ਪਾਪ ਬਹੁ ਲਦਿਆ ਕਿਉ ਤਰੀਐ ਤਾਰੀ। ” ( ਕਰੜਾ, ਬਜਰ ਪਾਪ) 
-ਗੂਜ ੩, ਵਾਰ ੩:੨ (509) 

ਹੋਰ ਰੂਪ: 


ਪਥਰੁ 
“ਕਰਿ ਕਿਰਪਾ ਡੁਬਦਾ ਪਥਰੁ ਲੀਜੈ । ” 


-ਮਾਝ ੫, ੨੯ ੪:੨ (103) 


ਮਾਰਗ, ਰਸਤਾ 
“ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ । ”” 

-ਜੈਤ ੪, ੧, ੪:੧ (696) 
“ਪੰਥਾ ਪ੍ਰੇਮ ਨ ਜਾਣਈ ਭੂਲੀ ਫਿਰੈ ਗਵਾਰਿ। ”(ਰਸਤਾ ਪ੍ਰੇਮ ਦਾ) 

-ਸਲੋ ੫, ੧੮:੧ (1425) 
(ਮਹਾਨਕੋਸ਼ ਅਰਥ “ਸਤੀ” ਕਰਦਾ ਹੈ) 


“'ਬਿਖਮ ਘੋਰ ਪੰਥਿ ਚਾਲਣਾ ਪ੍ਰਾਣੀ ਰਵਿ ਸਸਿ ਤਹ ਨ ਪ੍ਰਵੇਸੰ। ” 

-ਸਿਰੀ ਤ੍ਰਿਲੋ, ੨, ੩:੧ (92) 
ਰਾਹੀ- ਮੁਸਾਫਰ 
ਵੱ ਪਿਆਸ ਚਿਤ ਸਰੋਵਰ ਆਤਮ ਜਲੁ ਲੈਨ। ” 

-ਮਲਾ ੫, ੨੯, ੨੨੧ (1273) 


“ਗਾਈ ਪੁਤਾ ਨਿਰਧਨਾ ਪੰਥੀ ਚਾਕਰੁ ਹੋਇ। ” 
-ਮਲਾ ੧, ਵਾਰ ੨ਸ, ੧, ੨:੨ (1279) 
“ਕਬੀਰ ਰੋੜਾ ਹੂਆ ਤ ਕਿਆ ਭਇਆ ਪੰਥੀ ਕਉ ਦੁਖੁ ਦੇਇ। ” 





2619 


-ਸਲੋ ਕਬ, ੧੪੭:੧ (1372) 


“ਗੁਰਿ ਅੰਮ੍ਰਿਤ ਨਾਮੁ ਪੀਆਲਿਆ ਜਨਮ ਮਰਨ ਕਾ ਪਯੁ । ?? 
-ਸਿਰੀ ੫, ੯੦, ੩:੩ (49) 
(ਮਹਾਨਕੋਸ਼ ਇਸ ਦੇ ਅਰਥ ਰੋਗੀ ਲਈ ਗੁਣਕਾਰੀ ਪਦਾਰਥ ਕਰਦੇ ਹਨ) 


-ਜਪੁ ੧, ੧੪੩ (3) 
“ਭਰਮੁ ਜਰਾਇ ਚਰਾਈ ਬਿਭੂਤਾ ਪੰਥੁ ਏਕੁ ਕਰਿ ਪੇਖਿਆ। ”( ਭਾਵ ਜੋਗ ਪੰਥ) 
-ਗਉ ੫, ੧੩੨", ੩:੧ (208) 


ਮੋਹੀ।” 
-ਧਨਾ ੧, ਸੋਲਾ ੩, ੨੨ (113) 
(2) ਦਰਜਾ, ਸਥਾਨ, ਅਵਸਥਾ 
“ਚਉਥੇ ਪਦ ਮਹਿ ਸਹਜੁ ਹੈ ਗੁਰਮੁਖਿ ਪਲੈ ਪਾਇ। ”” 
-ਸਿਰੀ ੩, ਅਸ ੨੩, ੬:੩ (68) 
“ਲਾਲਚੁ ਕਰੈ ਜੀਵਨ ਪਦ ਕਾਰਨ ਲੋਚਨ ਕਛੁ ਨ ਸੁਝੈ । ” 
`____`- ਸਿਰੀ ਬੇਣੀ, ੧, ੫:੨ (93) 
(3) ਰੁਤਬਾ, ਪਚਵੀ, ਦਰਜਾ 
“ਮਿਰਤਕ ਪਿੰਡਿ ਪਦ ਮਦ ਨ ਆਹਿਨਿਸਿ ਏਕੁ ਅਗਿਆਨੁ ਸੁ ਨਾਗਾ। ? 
-ਸਿਰੀ ਬੇਣੀ, ੧, ੧:੨ (93) 


ਸਥਾਨ, ਟਿਕਾਣਾ 
“ਗੋਬਿੰਦ ਗੋਬਿੰਦੇਤਿ ਜਪਿ ਨਰ ਸਕਲ ਸਿਧਿ ਪਦੰ। ? 
-ਗੂਜ ਜੈਦੇ, ੧, ੫:੧ (526) 

(ਮਹਾਨਕੋਸ਼ ਇਸ ਦੇ ਅਰਥ ਦੇਣ ਵਾਲਾ ਕਰਦਾ ਹੈ) 
(ਸੰਥਿਆ ਅਰਥ ਪਦਵੀਆਂ ਕਰਦਾ ਹੈ) 
ਪਦਵੀ, ਰੁਤਬਾ 
“ਕਿਸੁ ਜਾਤਿ ਤੇ ਕਿਹ ਪਦਹਿ ਅਮਰਿਓ ਰਾਮ ਭਗਤਿ ਬਿਸੇਖ। ” 

-ਕੇਦਾ ਰਵਿ, ੧, ੧":੨ (1124) 


“ਹਰਿ ਜਪਤ ਤੇਊ ਜਲਾ ਪਦਮ ਕਵਲਾਸ ਪਤਿ ਤਾਸ ਸਮਤੁਲਿ ਨਹੀ ਆਨ ਕੋਊ। ” 
(ਇਥੇ ਭਾਵ “ਚਰਨ ਕਮਲ ”) 


-ਮਲਾ ਰਵਿ, ੨, ੧":੨ (1293) 


ਪਦਮ, ਕਮਲ 
““ਬਿਮਲ ਮਝਾਰਿ ਬਸਸਿ ਨਿਰਮਲ ਜਲ ਪਦਮਨਿ ਜਾਵਲ ਰੇ।” 





2620 


-ਮਾਰੂ ੧, ੪, ੧੧ (990) 


- ਰਾਮ ਬੇਣੀ, ੧, ੯੧ (974) 


“ਮਗਰ ਪਾਛੇ ਕਛੁ ਨ ਸੂਝੈ ਏਹੁ ਪਦਮੁ ਅਲੋਅ। ” 


- ਧਨਾ ੧, ੮, ੨੨ (663) 


(ਫਾ. ਪਿਦਰ) ਪਿਤਾ 
“ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ । ” 
-ਤਿਲੰ ੧, ੧, ੨:੧ (721) 


“ਜੀਵਨ ਪਦਵੀ ਹਰਿ ਕੇ ਦਾਸ।” 
-ਗਉ ੫. ੧੭੦, ੧:੧ (200) 


-ਸਿਰੀ ੫, ੮੪, ੨੯੧ (47) 


“ਘਰਿ ਹੋਂਦੇ ਰਤਨਿ ਪਦਾਰਥਿ ਭੁਖੇ ਭਾਗਹੀਣ ਹਰਿ ਦੂਰੇ। ” (ਵਸਤ, ਅਮਲੋਕ 
ਚੀਜ਼) 
-ਵਡ ੪, ਛੰਤ ੩, ੩:੪ (574) 
ਪਦਾਰਥੁ- 
“ਸੰਤ ਸਭਾ ਗੁਰੁ ਪਾਈਐ ਮੁਕਤਿ ਪਦਾਰਥੁ ਧੇਣੁ । ” (ਵਸਤੂ) 
-ਸਿਰੀ ੧, ੧੨, ੧੨ (18) 
“ਇਹੁ ਜਨਮੁ ਪਦਾਰਥੁ ਪਾਇ ਕੈ ਹਰਿ ਨਾਮੁ ਨ ਚੇਤੈ ਲਿਵ ਲਾਇ। ” (ਅਮੋਲਕ 
ਵਸਤੂ) 
੍‌੍ -ਸਿਰੀ ੧, ੩੭, ੪:੧ (28) 
ਪਦਾਰਥੋ- 
“ਹਰਿ ਲਧਾ ਰਤਨੁ ਪਦਾਰਥੋ ਫਿਰਿ ਬਹੁੜਿ ਨ ਚਲਿਆ। ”( ਪਦਾਰਥ, ਵਸਤੂ) 
-ਆਸਾ ੪, ਛੰਤ ੧੮, ੧:੩ (450) 


““ਸਤਗੁਰਿ ਮਿਲਿਐ ਤ੍ਰਿਕੁਟੀ ਛੂਟੈ ਚਉਂਥੈ ਪਦਿ ਮੁਕਤਿ ਦੁਆਰੁ । ” 

-ਸਿਰੀ ੩, ੫੧, ੨:੩ (33) 
(ਫਾ. ਪੰਦ) ਸਿਖਿਆ, ਨਸੀਅਤ 
“) ਪਤਿ ਕੀ ਪੰਦਿ ਨ ਕਰਣੀ ਕੀ ਕਾਰ।” 

-ਸਿਰੀ ੧, ੨੯, ੧":੧ (24) 





2621 


“ਨਾਨਕ ਅਗੈ ਊਤਮ ਸੇਈ ਜਿ ਪਾਪਾਂ ਪੰਦਿ ਨ ਦੇਹੀ। ” 
-ਸਿਰੀ ੪, ਵਾਰ ੨੦ਸ, ੧, ੧:੪ (91) 


ਸਿਖਿਆ ਵਾਲੇ 
“ਦੁਇ ਪੰਦੀ ਦੁਇ ਰਾਹ ਚਲਾਏ । ”( ਦੋ ਸਿਖਿਆ ਵਾਲੇ ਭਾਵ ਗੁਰਮੁੱਖ ਤੇ ਮਨਮੁਖ) 
-ਮਾਰੂ ੧, ਸੋਲਾ ੧੨, ੨੨ (1032) 


ਪਦਵੀ, ਸਥਾਨ 
“ਮਨੁ ਕਿਰਸਾਣੁ ਹਰਿ ਰਿਦੈ ਜੰਮਾਇ ਲੈ ਇਉ ਪਾਵਸਿ ਪਦੁ ਨਿਰਬਾਣੀ। ” 
-ਸਿਰੀ ੧, ੨੬, ੧੨ (23) 

ਪੰਦਰਾਂ 
“ਪੰਦ੍ਹ ਥਿਤੰ)ੈ ਸਾਤ ਵਾਰ। ? 

-ਗਉ ਕਬ, ਥਿਤੀ ੧ਸ:੧ (343) 
ਰਸਤਾ, ਮਾਰਗ, ਰਾਹ 
“ਪਾਵ ਜੁਲਾਈ ਪੰਧ ਤਉ ਨੈਣੀ ਦਰਸੁ ਦਿਖਾਲਿ। ? 

-ਸੂਹੀ ੫, ਅਸ ੪, ੪:੧ (761) 


ਰਾਹ, ਨੇਮ 


“ਇਹ ਪਧਤਿ ਤੇ ਮਤ ਚੂਕਹਿ ਰੇ ਮਨ ਭੇਦੁ ਬਿਭੇਦੁ ਨ ਜਾਨ ਬੀਅਉ। ” 
-ਸਵ ੪, ਮਥੁ ੫:੩ (1409) 


ਪੱਧਰ, ਹਮਵਾਰ, ਪਧਰੀ 
“ਜੋੜਣਹਾਰਾ ਸੰਤੁ ਨਾਨਕ ਪਾਧਰੁ ਪਧਰੋ। ” 
-ਗਉ ੫. ਵਾਰ ੧੪ਸ, ੫, ੨੨ (321) 
ਪੈ'ਡੇ, ਸਫਰ 
“ਫਿਰਦੀ ਫਿਰਦੀ ਨਾਨਕ ਜੀਉ ਹਉ ਫਾਵੀ ਥੀ ਦੀ ਬਹੁਤੁ ਦਿਸਾਵਰ ਪੰਧਾ। ”” 
ਰਾਹੀਆਂ, ਮੁਸਾਫਰਾਂ 
“ਪੁਛਹੁ ਜਾਇ ਪਧਾਊਆ ਚਲੇ ਚਾਕਰ ਹੋਇ। ” 
-ਸਿਰੀ ੧, ਅਸ ੬, ੮:੧ (57) 
ਪਾਂਧੀ, ਰਾਹੀ, ਮੁਸਾਫਰ 
“ਸੁਖ ਘਟ ਉਗ਼ਡੂਇ ਇਸੁ ਪੰਧਾਣੂ ਘਰ ਘਣੇ। ” 
-ਮਾਝ ੫. ਵਾਰ ੧੩ਸ, ੫, ੩:੨ (1098) 
ਰਸਤੇ, ਮਾਰਗ, ਰਾਹ ਤੇ 
“ਪੰਧਿ ਜੁਲੰਧੜੀ ਮੇਰਾ ਅੰਦਰੁ ਠੰਢਾ ਗੁਰ ਦਰਸਨੁ ਦੇਖਿ ਨਿਹਾਲੀ । ” 
-ਰਾਮ ੫, ਵਾਰ ੧੭ਸ, ੫, ੧੨ (964) 
ਰਸਤੇ, ਮਾਰਗ, ਰਾਹ 
“ਕਥੜੀਆ ਸੰਤਾਹ ਤੇ ਸੁਖਾਊ ਪੰਧੀਆ। ” 
-ਮਾਰੂ ੫, ਵਾਰ ੨੧ਸ, ੫. ੨:੧ (1101) 





2622 


“ਹਉ ਖੜੀ ਨਿਹਾਲੀ ਪੰਧੁ ਮਤੁ ਮੂੰ ਸਜਣੁ ਆਵਏ। ” 
-ਸਲੋ ੪, ੫:੧ (1421) 


(ਫਾ. ਪਨਾਹ) ਓਟ, ਆਸਰਾ, ਟੇਕ 
“ਤੇਰੀ ਪਨਹ ਖੁਦਾਇ ਤੂ ਬਖਸੰਦਗੀ। ”” 
-ਆਸਾ ਫਰ, ੧, ੪:੧ (488) 


-ਸੋਰ ਰਵਿ, ੭, ੧੨ (659) 


“ਕਬਹੂ ਪਾਇ ਪਨਹੀਓ ਨ ਪਾਵੈ । ” 


- ਭੈਰ ਨਾਮ, ੫, ੨੭੨ (1164) 


ਓਟ, ਟੇਕ 
“ਜਿਨਾ ਭਾਗ ਮਥਾਹੜੈ ਤਿਨ ਉਸਤਾਦ ਪਨਾਹਿ। ” 
-ਮਾਰੂ ੫. ਵਾਰ ੬ਸ, ੫, ੧:੨ (1096) 


ਪਨਿਹਾਰਾ ---- ਜਲ ਢੋਣ ਵਾਲਾ, ਸੇਵਕ ਮਹਿਰਾ 
“ਹਰਿ ਕਾ ਸੰਤੁ ਪਰਾਨ ਧਨ ਤਿਸ ਕਾ ਪਨਿਹਾਰਾ। ”? 
-ਸੂਹੀ ੫, ੪੨, ੧:੧ (745) 


ਪਨਿਹਾਰਿ ---- ਜਲ ਢੋਣ ਵਾਲੀ ਸੇਵਕਾ, ਭਾਵ ਨਿਮਾਣੀ ਸੇਵਕਾ 
“ਦਾਸਨਿ ਦਾਸੀ ਕੀ ਪਨਿਹਾਰਿ। ” 
-ਆਸਾ ੫, ੮੪, ੨੧੧ (391) 
ਹੋਰ ਰੂਪ: 
ਪਨਿਹਾਰੀ- 
“ਕੂਅਟਾ ਏਕੁ ਪੰਚ ਪਨਿਹਾਰੀ। (ਪਾਣੀ ਲਚਨ ਵਾਲੀਆਂ) 
-ਗਉ ਕਬ, ੧੨, ੩:੧ (325) 
“ਅਵਰ ਜੋਨਿ ਤੇਰੀ ਪਨਿਹਾਰੀ। (ਭਾਵ ਸੇਵਕ) 
- ਆਸਾ ੫. ੧੨, ੪੯੧ (374) 
“ਕ੍ਰਿਪਾ ਕ੍ਰਿਪਾ ਕਰਿ ਜਗਤ ਪਿਤ ਸੁਆਮੀ ਹਮ ਦਾਸਨਿ ਦਾਸ ਕੀਜੈ 
ਪਨਿਹਾਰੀ। (ਸੇਵਕ) 
-ਭੈਰ ੪, ੬, ੧੨ (1135) 
“ਉਪਰਿ ਕੂਪੁ ਗਗਨ ਪਨਿਹਾਰੀ ਅੰਮ੍ਰਿਤੁ ਪੀਵਣਹਾਰਾ । ” (ਭਾਵ ਬੁੱਧੀ) 
-ਪੁਭਾ ੧, ੧੫, ੨੧ (1331) 
ਪਨਿਹਾਰੇ- 
“ਨਾਨਕ ਦਾਸਨਿ ਦਾਸੁ ਕਹਤੁ ਹਮ ਦਾਸਨ ਕੇ ਪਨਿਹਾਰੇ। ” (ਭਾਵ ਸੇਵਕ) 
-ਨਟ ੪, ਅਸ ੧, ੮:੨ (981) 
ਪਨਿਹਾਰੋ- 





2623 


“ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਦਾਸ ਪਨਿਹਾਰੋ। ? 
-ਆਸਾ ੪, ਛੰਤ ੧੭, ੩:੪ (450) 


“ਚਿਰੀ ਵਿਛੁੰਨੇ ਮੇਲਿਅਨੁ ਸਤ ਗੁਰ ਪੰਨੈ ਪਾਇ। ” (ਭਾਵ ਆਪਣੇ ਲੜ ਲਾ ਕੇ) 
-ਸਿਰੀ ੩, ੪੯, ੩:੨ (32) 
“ਨਾਨਕ ਤਿਨ ਕਾ ਆਖਿਆ ਆਪਿ ਸੁਣੇਜਿ ਲਇਅਨੁ ਪੰਨੈ ਪਾਇ। ” 
(ਆਪਣੀ ਵਹੀ ਤੇ ਚੜਾ ਲਏ) 
-ਬਿਲਾ ੪, ਵਾਰ ੯ਸ, ੩, ੧:੩ (853) 


“ਪਨੀਆ ਛਾਦਨੁ ਨੀਕਾ। ”” 


-ਧਨਾ ਧੰਨਾ, ੧, ੧:੩ (695) 


“ਪ੍ਰਭ ਦੀਨ ਦਇਆਲ ਭਗਤ ਭਵ ਤਾਰਨ ਹਮ ਪਾਪੀ ਰਾਖੁ ਪਪਨਾ। ” 
-ਬਿਲਾ ੪, ੧, ੪:੧ (799) 
“ਪ? ਗੁਰਮੁਖੀ ਲਿਪੀ ਦਾ 26ਵਾਂ ਚਿੰਨੁ 
“ਪਾ ਪਰਮਿਤਿ ਪਾਰੁ ਨ ਪਾਇਆ। ” 
- ਗਉ ੫. ਬਾਅ ੩੭:੧ (258) 
ਪਪੀਲਕਹ---- (ਸੰ.) ਕੀੜੀ, ਚਿਊ'ਟੀ 
“ਮਸਕੰ ਭਗਨੰਤ ਸੈਲੰ ਕਰਦਮੰ ਤਰੰਤ ਪਪੀਲਕਹ । ”” 
-ਸਸ ੫. ੫੫੯੧ (1359) 
ਪਪੀਲਕਾ ---- ਕੀੜੀ 
“ਹੇ ਪਪੀਲਕਾ ਗੁਸਟੇ ਗੋਬਿੰਦ ਸਿਮਰਣ ਤੁਯੰ ਧਨੇ । ” 
-ਸਸ ੫, ੬੩੪ 1359) 
“ਪ” ਅੱਖਰ ਦੁਆਰਾ 
“ਪੈ ਪਾਤਿਸਾਹੁ ਪਰਮੇਸਰੁ ਵੇਖਣ ਕਉ ਪਰਪੰਚੁ ਕੀਆ। ” 
- ਆਸਾਂ ੧, ਪਟੀ ੨੪੧੧ (433) 


“ਰੇ ਨਰ ਕਾਹੇ ਪਪੋਰਹੁ ਦੇਹੀ। ? 
-ਸੋਰ ੫, ੪, ੧":੧ (609) 


“ਉਨ੍ਹ ਕੈ ਸੰਗਿ ਤੂ ਰਖੀ ਪਪੋਲਿ। ” 
-ਆਸਾਂ ੫, ੮੨, ੨:੩ (390) 
ਹੋਰ ਰੂਪ: 
ਪਪੋਲੀਐ- 
“ਭਲਕੇ ਉਠਿ ਪਪੋਲੀਐ ਵਿਣਿ ਬੁਝੇ ਮੁਗਧ ਅਜਾਣਿ। (ਪਾਲੀ ਪੋਸੀਦਾ ਹੈ) 





2624 


-ਸਿਰੀ ੫, ੭੩, ੧:੧ (43) 


““ਪਬਣਿ ਕੇਰੇ ਪਤ ਜਿਉ ਢਲਿ ਢੁਲਿ ਜੁੰਮਣਹਾਰ । ”” 
-ਸਿਰੀ ੧, ੨੪, ੧੨ (23) 


੍‌੍ -ਸਲੋ ੧, ੩੦:੧ (1412) 
(ਨਿਰਣੈ ਕੋਸ਼ ਇਸ ਦੇ ਅਰਥ ਸਰੋਵਰ) ਛਪੜ, ਕਰਦਾ ਹੈ ਅਤੇ ਮਹਾਨਕੋਸ਼ ਅਤਿ 
ਸ੍ਰੇਸ਼ਟ, ਦਰਪਣ ਇਸ ਨੂੰ ਸੰਸਕ੍ਰਿਤ ਦੇ ਤੋ ਵਿਉਂਤਪਤ ਮੰਨ ਅਰਥ ਕਰਦਾ ਹੈ “ਕੌਲ” 
ਫੁਲਾਂ ਦੀ “ਖਾਣ” ਸਰੋਵਰ) 


“ਜਤ ਕਤਹ ਤਤਹ ਦ੍ਰਿਸ਼ਟੰ ਸੂਰਗ ਮਰਤ ਪਯਾਲ ਲੋਕਹ। ”” 
-ਸਸ ੫, ੩੬੧ (1357) 

ਹੋਰ ਰੂਪ: 
ਪਯਾਲਾ - 
“ਜਿਨਿ ਆਕਾਸ ਕੁਲਹ ਸਿਰਿ ਕੀਨੀ ਕਉ ਸੈ ਸਪਤ ਪਯਾਲਾ। ”” (ਪਾਤਾਲ) 

- ਭੈਰ ਨਾਮ, ੧, ੧੧ (1167) 
ਪਯਾਲਿ- 
“ਤੂ ਜਲਿ ਥਲਿ ਗਗਨਿ ਪਯਾਲਿ ਪੂਰਿ ਰਹ੍ਹਾ ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ । ”( 
ਪਾਤਾਲ ਵਿਚ) 

-ਸਵ ੪, ਗਯੰ ੧੩੨ (1403) 


(1) ਪਰਾਈ, ਦੂਸਰੇ ਦੀ, ਹੋਰਨਾ ਦੀ 
“ਪਰ ਨਿੰਦਾ ਪਰ ਮਲੁ ਮੁਖ ਸੁਧੀ ਅਗਨਿ ਕ੍ਰੋਧੁ ਚੰਡਾਲੂ। ” 
-ਸਿਰੀ ੧, ੪, ੧੨ (15) 


“ਆਨ ਮਨਉ ਤਉ ਪਰ ਘਰ ਜਾਉ। ”"(ਦੂਸਰੇ) 
-ਗਉ ੧, ੮, ੪:੧ (153) 
““ਸੂਦੁ ਵੈਸੁ ਪਰ ਕਿਰਤਿ ਕਮਾਵੈ । ”(ਹੋਰਨਾ ਦੀ) 
-ਗਉਂ ੪, ੩੯, ੩:੨ (164) 
(2) ਉਪਰ, ਉਤੇ 
“ਕਹ ਪਿੰਗੁਲ ਪਰਬਤ ਪਰ ਭਵਨ । ” 
-ਗਉ ੫. ਸੁਖ ੪, ੬:੭ (267) 
“ਤੇਰੋ ਜਨੁ ਹੋਇ ਸੋਇ ਕਤ ਡੋਲੈ ਤੀਨਿ ਭਵਨ ਪਰ ਛਾਜਾ। ”? 
-ਬਿਲਾ ਕਬ, ੫, ੧:੧ (856) 
(3) ਪ੍ਰਕਾਰ, ਉਪਰ (ਅਧਾਰ ਤੇ) 
“ਸੁਧ ਕਵਨ ਪਰ ਹੋਇਬੋ ਸੁਚ ਕੁੰਚਰ ਬਿਧਿ ਬਿਉਹਾਰ। ” 
-ਗਉ ਰਵਿ, ਅਸ ੧, ੪:੨ (346) 
(ਨਿਰਣੇ ਇਸ ਦੇ ਅਰਥ “ਚੰਗੀ ਤਰ੍ਹਾਂ ਕਰਦੇ ਹਨ) 





2625 


(4) ਖੰਭ 
“ਆਵਤ ਜਾਤ ਨ ਦੀਸਹੀ ਨ ਪਰ ਪੰਖੀ ਤਾਹਿ। ”” 
-ਬਿਹਾ ੪, ਵਾਰ ੬ਸ, ੩, ੨੨ (550) 
(5) ਤੇ (ਜਿਵੇ ਦੂਰੀ ਤੇ) 
“ਪਾਂਚ ਕੋਸ ਪਰ ਗਊ ਚਰਾਵਤ ਚੀਤੁ ਸੁ ਬਛਰਾ ਰਾਖੀਅਲੇ। ” 
- ਰਾਮ ਨਾਮ, ੧, ੩:੨ (972) 
(6) ਚੰਗੀ ਤਰ੍ਹਾਂ, ਭਲੀ ਪ੍ਰਕਾਰ 
“ਚਰਣ ਤ ਪਰ ਸਕਯਥ ਚਰਣ ਗੁਰ ਅਮਰ ਪਵਲਿਰਯ । ”” 
-ਸਵ ੩, ੧੦:੧ (1394) 
ਪਰ੍ਹਾਂ 
“ਪਰਮਦਭੁਤੰ ਪਰਕ੍ਰਿਤਿ ਪਰੰ ਜਦਿ ਚਿੰਤਿ ਸਰਬ ਗਤੰ। ” 
-ਗੂਜ ਜੈਦੇ, ੧, ੧੨ (526) 


“ਤਾ ਕੈ ਚਰਣਿ ਪਰਉ ਤਾ ਜੀਵਾ ਜਨ ਕੈ ਸੰਗਿ ਨਿਹਾਲਾ। ” 

-ਗਉ ੫, ੧੩੧", ੩:੧ (207) 
(2) ਪਵੇ, ਪਏ 
“ਨੇਤ ਪੁਨੀਤ ਭਏ ਦਰਸ ਪੇਖੇ ਮਾਥੈ ਪਰਉ ਰਵਾਲ। ” 

-ਧਨਾ ੫, ੩੮. ੧:੧ (680) 

(3) ਪੜ੍ਾਂ 
“ਬਿਦਿਆ ਨ ਪਰਉ ਬਾਦੁ ਨਹੀ ਜਾਨਉ। ? 

- ਬਿਲਾ ਕਬ, ੨, ੧:੧ (855) 


“ਕਾਮ ਕਰੀ ਸਭ ਤਿਆਗਿ ਕੈ ਹਉ ਸਰਨਿ ਪਰਉਗੀ। ”” 
-ਸਾਰ ੫, ੧੩੬, ੨੦੨ (1230) 
ਪਰਉਪਕਾਰ -- ਦੂਜੇ ਦੇ ਭਲੇ/ਉਪਕਾਰ ਦਾ ਕੰਮ/ ਕ੍ਰਿਆ, ਪਰਾਇਆ ਭਲਾ 
“ਬ੍ਰਹਮ ਗਿਆਨੀ ਪਰਉਪਕਾਰ ਉਮਾਹਾ। ”” 
-ਗਉ ੫. ਸੁਖ ੮, ੪:੪ (273) 
ਹੋਰ ਰੂਪ: 
ਪਰਉਪਕਾਰਾ- 
“ਮਿਥਿਆ ਤਨ ਨਹੀ ਪਰਉਪਕਾਰਾ । ”(ਪਰਾਪਇਆ ਭਲਾ) 
-ਗਉ ੫. ਸੁਖ ੫, ੫:੭ (269) 


ਪਰਉਪਕਾਰਿਆ- 
“ਓਇ ਪੁਰਖ ਪ੍ਰਾਣੀ ਧੰਨਿ ਜਨ ਹਹਿ ਉਪਦੇਸੁ ਕਰਹਿ ਪਰਉਪਕਾਰਿਆ । (ਪਰਾਏ 
ਦੇ ਭਲੇ ਵਾਲਾ) 


-ਗਉ ੪, ਵਾਰ ੨੦ਸ, ੪, ੨੨ (311) 


ਪਰਉਪਕਾਰੀ -- ਪਰਾਇਆ ਭਲਾ ਕਰਨ ਵਾਲਾ 
“ਪ੍ਰਭ ਕਉ ਸਿਮਰਹਿ ਸੇ ਪਰਉਪਕਾਰੀ । ”” 





2626 


-ਗਉ ੫. ਸੁਖ ੧, ੬:੧ (263) 
ਹੋਰ ਰੂਪ: 
ਪਰਉਪਕਾਰੀਆ- 
“ਉਪਦੇਸੁ ਕਹੇ ਗੁਰੁ ਸਤਿਗੁਰੁ ਪੂਰਾ ਗੁਰੁ ਸਤਿਗੁਰੁ ਪਰਉਪਕਾਰੀਆ ਜੀਉ । ”” 
-ਮਾਝ ੪, 2, ੪੩ (96) 
ਪਰਉਪਕਾਰੁ -- ਪਰਾਇਆ” ਦੂਜੇ ਦਾ ਭਲਾ 
““ਪਰਉਪਕਾਰੁ ਪੁੰਨੁ ਬਹੁ ਕੀਆ ਭਉ ਦੁਤਰੁ ਤਾਰਿ ਪਰਾਢੇ । ? 
-ਗਉਂ ੪, ੫੯, ੨:੨ (171) 
ਪਰਉਪਕਾਰੇ -- ਪਰਾਏ /ਦੂਜਿਆਂ ਦੇ ਭਲੇ ਲਈ 
“ਹਰਿ ਜਨ ਊਤਮ ਉਤਮ ਬਾਣੀ ਮੁਖਿ ਬੋਲਹਿ ਪਰਉਪਕਾਰੇ । ” 
-ਗੁੂਜ ੪੩, ੩, ੧:੧ (493) 


“ਦੂਣਿ ਨ ਪਰਈ ਫੰਕ ਬਿਚਾਰੈ । ” 
-ਗਉ ਕਬ, ਬਾਅ ੨੮:੩ (341) 
ਪਰਈਆ ---- (1) ਪਿਆ ਹੈ 
“ਬਾਰ ਬਾਰ ਖਿਨੁ ਖਿਨੁ ਪਲੁ ਕਹੀਐ ਹਰਿ ਪਾਰ ਨ ਪਾਵੈ ਪਰੈ ਪਰਈਆ। ” 
-ਬਿਲਾ ੪, ਅਸ ੨, ੫:੨ (834) 
(2) ਪਰਾਏ / ਦੂਸਰੇ ਦੀ 
“ਮਨ ਕੀ ਬਿਰਥਾ ਮਨ ਹੀ ਜਾਣੈ ਅਵਰੁ ਕਿ ਜਾਣੈ ਕੋ ਪੀਰ ਪਰਈਆ। ”? 
-ਬਿਲਾ ੪, ਅਸ ੫, ੧:੨ (836) 


(1) ਛੂਹਨ ਨਾਲ, ਛੋਹ ਪ੍ਰਾਪਤ ਕਰਕੇ 
“ਧਨਿ ਮਸਤਕ ਚਰਨ ਕਮਲ ਹੀ ਪਰਸ। ” 


-ਗਉ ੫, ੧੧੦", ੨:੨ (201) 
“ਪਰਸਨ ਪਰਸ ਭਏ ਕੁਬਿਜਾ ਕਉ ਲੈ ਬੈਕੁੰਠਿ ਸਿਧਾਰੇ । ”(ਛੋਹ ਪ੍ਰਾਪਤ ਕਰਦੇ) 
-ਨਟ ੪, ੩, ੧੨ (981) 
(2) (ਸੰ) ਛੋਹ, ਸਪਰਸ਼ 
“ ਗੁਰਦੇਵ ਸਾਂਤਿ ਸਤਿ ਬੁਧਿ ਮੂਰਤਿ ਗੁਰਦੇਵ ਪਾਰਸ ਪਰਸ ਪਰਾ। ”” 
-ਗਉ ੫. ਬਾਅ ੧"ਸ:੪ (250) 
(3) ਪਾਰਸ 
“ਪਰਮ ਪਰਸ ਗੁਰੁ ਭੇਟੀਐ ਪੂਰਬ ਲਿਖਤ ਲਿਲਾਟ । ” 
-ਗਉ ਰਵਿ, ਅਸ ੧, ੬:੧ (346) 


“ਸਫਲ ਮੂਰਤਿ ਪਰਸਉ ਸੰਤਨ ਕੀ ਇਹੈ ਧਿਆਨਾ ਧਰਨਾ। (ਭਾਵ ਦਰਸ਼ਨ ਕਰਾਂ) 
-ਦੇਵ ੫, ੧੬, ੨੧ (531) 

ਪਰਸਦੇ ਭਾਵ ਪ੍ਰਾਪਤ ਕਰਦੇ ਹਨ 

“ਪਰਸਹਿ ਸੰਤ ਪਿਆਰੁ ਜਿਹ ਕਰਤਾਰਹ ਸੰਜੋਗੁ । ” 





2627 


-ਸਵ ੩, ੭:੩ (1393) 


“ਆਵਾ ਗਵਨੁ ਹੋਤੁ ਹੈ ਫੁਨਿ ਫੁਨਿ ਇਹੁ ਪਰਸੰਗੁ ਨ ਤੁਟੈ । ” 
-ਰਾਮ ਕਬ, ੮, ੨੨ (971) 


“ਤਿਸ ਕੀ ਸੋਇ ਸੁਣੀ ਮਨੁ ਹਰਿਆ ਤਿਸੁ ਨਾਨਕ ਪਰਸਣਿ ਆਵੈ। ” 
-ਆਸਾ ੫, ੧੨੯, ੨੧੨ (403) 


- ਗਉ ੫. ਸੁਖ ੧੮, ੪:੨ (287) 


“ਸਾਧੂ ਪਰਸਤ ਹੀ ਪਰ੍ਭ ਪਾਇਆ ਗੋਬਿਦ ਸਰਣਿ ਤੁਮਾਰੀ। ” 
-ਸੋਰ ੪, ੭, ੧੨ (607) 


“ਦਰਸਨ ਪਰਸਨ ਸਰਸਨ ਹਰਸਨ ਰੰਗਿ ਰੰਗੀ ਕਰਤਾਰੀ ਰੇ । ” 

-ਆਸਾ ੫. ੧੩੪, ੧੧ (404) 
“ਨੈਨ ਤਰਸਨ ਦਰਸ ਪਰਸਨ ਨਹ ਨੀਦ ਰੈਣਿ ਵਿਹਾਣੀਆ। (ਭਾਵ ਕਰਨ ਲਈ) 

-ਬਿਹਾ ੫, ਛੰਤ ੨, ੧:੪ (542) 

“ਮੇਰੇ ਮਨ ਪ੍ਰੀਤਿ ਚਰਨ ਪ੍ਰਭ ਪਰਸਨ। ” (ਛੋਹਨ ਲਈ) 

-ਕਾਨ ੫, ੨੯, ੧":੧ (1303) 
(2) ਪ੍ਰਸੰਨ ਹੋ ਕੇ, ਰੀਝ ਕੇ, ਖੁਸ਼ ਹੋ ਕੇ (ਮਹਾਨਕੋਸ਼) 
“ਪਰਸਨ ਪਰਸ ਭਏ ਕੁਬਿਜਾ ਕਉ ਲੈ ਬੈਕੁੰਠਿ ਸਿਧਾਰੇ। ? 

-ਨਟ ੪, ਅਸ ੩, ੧:੨ (981) 


ਸਪਰਸ਼ ਪ੍ਰਾਪਤ ਕਰਨ ਵਾਲਾ, ਛੂੰਹਣ ਵਾਲਾ 
“ਚਰਨ ਸਤਿ ਸਤਿ ਪਰਸਨਹਾਰ। ” 
-ਗਉ ੫, ਸੁਖ ੧੭, ੧:੧ (285) 


-ਕਾਨ ੫. ੩੫, ੧":੧ (1305) 


“ਪਰਸਨਿ ਪਰਸੁ ਭਏ ਸਾਧੂ ਜਨ ਜਨੁ ਹਰਿ ਭਗਵਾਨੁ ਦਿਖੀਜੈ। ” 
-ਕਲਿ ੪, ਅਸ ੨, ੫:੨ (1324) 


-ਮਾਰੂ ੧, ਸੋਲਾ ੧੧, ੧੫:੨ (1032) 





2628 


ਪਰਸਰਾਮੁ---- ਪਰਸ (ਕੁਹਾੜੇ) ਵਾਲਾ ਰਾਮ ਜੋ ਰਿਸ਼ੀ ਜਾਮਦਗਨ ਤੇ ਕਾਮਲੀ ਰੇਣਕਾ ਦਾ ਪੁੱਤਰ ਸੀ 


ਤੇ ਵਿਸ਼ਨੂੰ ਦਾ ਅਵਤਾਰ ਮੰਨਿਆ ਜਾਂਦਾ ਸੀ, ਤਪੱਸਿਆ ਕਰਨ ਗਏ ਪਿਛੋ” ਸਹਸ੍ਰਬਾਹੂ 
ਨੇ ਇਸ ਦੇ ਪਿਤਾ ਨੂੰ ਮਾਰ ਦਿਤਾ ਵਾਪਸ ਆਉਣ ਤੇ ਇਸ ਦੀ ਮਾਂ ਪਿੱਟ ਰਹੀ ਸੀ। 
“ਪਰਸਰਾਮੁ ਰੋਵੈ ਘਰਿ ਆਇਆ। ” 

-ਰਾਮ ੩, ਵਾਰ ੧੪ਸ, ੧, ੧੨ (953) 


ਪਰਸਰਾਮੇਸੁਰ - ਪਰਸਰਾਮੁ 


ਪਰਸਾਦਨ---- 


ਪਰਸਾਦਾ ---- 


ਪਰਸਾਦਿ ---- 


“ਗਾਵੈ ਜਮਦਗਨਿ ਪਰਸਰਾਮੇਸੁਰ ਕਰ ਕੁਠਾਰੁ ਰਘੁ ਤੇਜੁ ਹਰਿਓ। ”? 
-ਸਵ ੧, ੪:੨ (1389) 


“ਛੂਮ ਭੈ ਛੂਟੇ ਗੁਰ ਪਰਸਾਦ। ” 


-ਰਾਮ ੫. ਅਸ ੪, ੮:੩ (915) 
ਹੋਰ ਰੂਪ: 
ਪਰਸਾਦੰ- 
“ਪਰਸਾਦੰ ਗੁਰ ਦਰਸਨਹ । (ਕ੍ਰਿਪਾ ਦੁਆਰਾ) 
-ਗਾਬਾ ੫, ੧੭:੩ (1361) 
ਅੰਨ ਭੋਜਨ 
“ਧੋਤੀ ਡੰਡਉਤਿ ਪਰਸਾਦਨ ਭੋਗਾ । ” 
-ਗਉਂ ੫, ਅਸ ੪, ੪:੩ (237) 
ਕ੍ਰਿਪਾ, ਬਖਸ਼ਿਸ਼, ਅਨੁਗੁਹਿ 
“ਕਹਿ ਕਬੀਰ ਮੈ ਪੂਰਾ ਪਾਇਆ ਭਏ ਰਾਮ ਪਰਸਾਦਾ। ” 
-ਆਸਾ ਕਬ, ੨੮, ੩:੨ (483) 
ਕ੍ਰਿਪਾ/ ਅਨੁਗੁਹਿ /ਬਖਸ਼ਿਸ਼ ਸਦਕਾ 
“ਗੁਰ ਪਰਸਾਦਿ ਪਰਮ ਪਦੁ ਪਾਇਆ ਸੂਕੇ ਕਾਸਟ ਹਰਿਆ। ”” 
-ਗੂਜ ੫, ਸੋਦ ੫, ੧":੨ (10) 
ਹੋਰ ਰੂਪ: 
ਪਰਸਾਦੀ- 
“ਗੁਰ ਪਰਸਾਦੀ ਛੁਟੀਐ ਬਿਖੁ ਭਵਜਲੁ ਸਬਦਿ ਗੁਰ ਤਰਣਾ। (ਕ੍ਰਿਪਾ ਦੁਆਰਾ) 
-ਸਿਰੀ ੩, ੫੧, ੧":੨ (33) 
ਪਰਸਾਦੁ- 
“ਗੁਰ ਪਰਸਾਦੁ ਕਰੇ ਨਾਮੁ ਦੇਵੈ ਨਾਮੇ ਨਾਮਿ ਸਮਾਵਣਿਆ। ”(ਕ੍ਰਿਪਾ, ਬਖਸ਼ਿਸ਼) 
-ਮਾਝ ੪, ਅਸ ੩੪, ੨੧ (130) 
ਪਰਸਾਦੇ- 
“ਹਮ ਆਈ ਵਸਗਤਿ ਗੁਰ ਪਰਸਾਦੇ। ” (ਕ੍ਰਿਪਾ ਨਾਲ) 
-ਆਸਾ ੫, ੧, ੧":੪ (370) 


“ਤਿਨ ਕਾ ਦਰਸੁ ਪਰਸਿ ਸੁਖੁ ਹੋਈ। (ਭਾਵ ਦਰਸ਼ਨ ਕਰ) 





2629 


-ਗਉ ੧, ਅਸ ੧੬, ੪:੨ (228) 
“ਰਾਮ ਨਾਮੁ ਮੇਰੈ ਪਰਾ ਣਿ ਵਸਾਏ ਸਤਿਗੁਰ ਪਰਸਿ ਹਰਿ ਨਾਮਿ ਸਮਈਆ। ?” 
-ਬਿਲਾ ੪, ਅਸ ੩, ੧:੨ (834) 
“ਪਾਰਸੁ ਜਬ ਭੇਟੈ ਗੁਰੁ ਪੂਰਾ ਤਾ ਪਾਰਸੁ ਪਰਸਿ ਦਿਖਾਇਣਾ। ”” 
-ਮਾਰੂ ੫, ਸੋਲਾ ੭, ੭:੩ (1078) 
“ਵਡੇ ਭਾਗਿ ਸਤਸੰਗਤਿ ਪਾਈ ਗੁਰੁ ਸਤਿਗੁਰੁ ਪਰਸਿ ਭਗਵਾਨ। ? (ਭੇਟ ਕੇ, ਮਿਲ 
ਕੇ) 
-ਪੁਭਾ ੪, ੧, ੩੧੨ (1335) 
ਹੋਰ ਰੂਪ: 
ਪਰਸਿਓ- 
“ਹਰਿ ਗੁਰੁ ਨਾਨਕੁ ਜਿਨ ਪਰਸਿਓ ਤਿਨ ਸਭ ਕੁਲ ਕੀਓ ਉਧਾਰੁ । (ਭੇਟੇ, ਮਿਲੇ) 
-ਸਮੁ ੫, ੫:੬ (1386) 
ਪਰਸਿਆ- 
“ਜਿਨ ਪਰਸਿਆ ਗੁਰੁ ਸਤਿਗੁਰੂ ਪੂਰਾ ਤਿਨ ਕੇ ਕਿਲਵਿਖ ਨਾਸ ਗਵਾਇਆ। ” 
(ਛੋਹਿਆ ਭਾਵ ਦਰਸ੍ਨ ਕੀਤੇ) 


ਪਰਸਿਐ- 


“ਪਾਰਸਿ ਪਰਸਿਐ ਪਾਰਸੁ ਹੋਇ ਜੋਤੀ ਜੋਤਿ ਸਮਾਇ। ”(ਛੂਹੀਏ) 
-ਸਿਰੀ ੩, ੩੬, ੪:੩ (27) 


-ਤੁਖਾ ੪, ਛੰਤ ੪, ੩:੪ (1116) 


ਮਸ਼ਹੂਰ, ਜਾਣਿਆ ਪਹਿਚਾਣਿਆ 
“ਜਾ ਕੈ ਬਾਪ ਵੈਸੀ ਕਰੀ ਪੂਤ ਐਸੀ ਸਰੀ ਤਿਹੂ ਰੇ ਲੋਕ ਪਰਸਿਧ ਕਬੀਰਾ। ” 
-ਮਲਾ ਰਵਿ, ੨, ੨੧੨ (1293) 


“ਸਰਬ ਕਲਿਆਣਾ ਤਿਤੁ ਦਿਨਿ ਹਰਿ ਪਰਸੀ ਗੁਰ ਕੇ ਪਾਉ।” 
-ਮਾਝ ੫, ਦਿਨ ੪:੯ (137) 


ਪਰਸੀਐ ---- ਛੂਹੀਐ 
“ਬਾਸਨੁ ਕਾਰੋ ਪਰਸੀਐ ਤਉ ਕਛੁ ਲਾਗੈ ਦਾਗੁ । ” 
-ਸਲੋ ਕਬ, ੧੩੧੨ (1371) 
(1) ਛੋਹ 
“ਰਾਮ ਗੁਰੁ ਪਾਰਸੁ ਪਰਸੁ ਕਰੀਜੈ । ? 
-ਕਲਿ ੪, ਅਸ ੨, ੧":੧ (1324) 
(2) ਪਾਰਸ 
“ਨਾਮ ਪਰਸੁ ਜਿਨਿ ਪਾਇਓ ਸਤੁ ਪ੍ਰਗਟਿਓ ਰਵਿ ਲੋਇ। ?” 
-ਸਵ ੨, ੮:੩ (1392) 


“ਮਾਇਆ ਮਾਈ ਤ੍ਰੈ ਗੁਣ ਪਰਸੂਤਿ ਜਮਾਇਆ। ” 
-ਮਾਰੂ ੩, ਸੋਲਾ ੨੨, ੨:੧ (1066) 





2630 


“ਹਰਿ ਨਾਮੁ ਵਡਾਣੀ ਸਤਿਗੁਰ ਤੇ ਪਾਈ ਸੁਖੁ ਸਤਿਗੁਰ ਦੇਵ ਮਨੁ ਪਰਸੇ। ? 
-ਵਡ ੪, ਛੰਤ ੧, ੨:੫ (572) 
“ਜਨੁ ਨਾਨਕੁ ਤਿਨ ਕਉ ਅਨਦਿਨੁ ਪਰਸੇ ਜੇ ਕ੍ਰਿਪਾ ਕਰੇ ਹਰਿ ਰਾਇ। ” (ਭਾਵ 
ਦਰਸ਼ਨ ਕਰੇ) 
-ਸੂਹੀ ੪, ੮, ੪੨ (733) 
“ਮੇਰਾ ਘਰੁ ਬਨਿਆ ਬਨੁ ਤਾਲੁ ਬਨਿਆ ਪ੍ਰਭ ਪਰਸੇ ਹਰਿ ਰਾਇਆ ਰਾਮ। (ਭਾਵ 
ਮਿਲੇ) 
- ਸੂਹੀ ੫, ਛੱਤ ੭, ੪:੧ (782) 
“ਪਾਰਸ ਪਰਸੇ ਫਿਰਿ ਪਾਰਸੁ ਹੋਏ ਹਰਿ ਜੀਉ ਅਪਣੀ ਕਿਰਪਾ ਧਾਰੀ। ” 
(ਛੂਹਿਆਂ) 
-ਰਾਮ ੩, ਅਸ ੪, ੨੧ (911) 
ਹੋਰ ਰੂਪ: 


=੩੩ 


ਪਰਸੈ- 
“ਹਰਖ ਸੋਗ ਪਰਸੈ ਜਿਹ ਨਾਹਨਿ ਸੋ ਮੂਰਤਿ ਹੈ ਦੇਵਾ। ”(ਛੂਹੇ, ਭਾਵ ਨਿਕਟ ਆਵੇ) 
-ਗਉ ੯, ੭, ੧:੨ (220) 
“ਜਬ ਲਗੁ ਦਰਸੁ ਨ ਪਰਸੈ ਪ੍ਰੀਤਮ ਤਬ ਲਗ ਭੂਖ ਪਿਆਸੀ। ”(ਭਾਵ ਵੇਖੇ) 
-ਸਾਰ ੧, ੨, ੧:੧ (1197) 


“ਸਕਯਥੁ ਜਨਮੁ ਕਲ੍ਹਚਰੇ ਗੁਰੁ ਪਰਸ੍ਰਿਉ ਅਮਰ ਪ੍ਰਗਾਸੁ। ” 
-ਸਵ ੩, ੮:੪ (1394) 


“ਪਾਇ ਪਰਹ ਸਤਿਗੁਰੂ ਕੈ ਜਿਨਿ ਭਰਮੁ ਬਿਦਾਰਿਆ। ” 
-ਆਸਾ ੫, ੧੧੫, ੧":੧ (399) 
ਪਰਹਰਹੁ ---- ਛੱਡ ਦੇਉ, ਤਿਆਗ ਦੇਉ 
“ਮੁੰਧੇ ਸੂਹਾ ਪਰਹਰਹੁ ਲਾਲੂ ਕਰਹੁ ਸੀਗਾਰੁ । ” 
-ਸੂਹੀ ੩, ਵਾਰ ੫ਸ, ੩, ੨:੧ (787) 
ਪਰਹਰਨਾ ---- ਪਰਾਇਆ ਮਾਲ ਚੁਰਾਣਾ 
“ਪਰਹਰਨਾ ਲੋਭੁ ਝੂਠ ਨਿੰਦਾ ਇਵ ਹੀ ਕਰਤ ਗੁਦਾਰੀ। ” 
-ਧਨਾ ੫. ੪੨, ੧੧ (681) 


-ਬਸੰ ੧, ੫. ੩:੩ (1169) 


“ਦੁਖੁ ਪਰਹਰਿ ਸੁਖੁ ਘਰਿ ਲੈ ਜਾਇ। ”” 
-ਜਪੁ ੧, ੫:੬ (2) 





2631 


“ਨੀਦ ਭੂਖ ਸਭ ਪਰਹਰਿ ਤਿਆਗੀ ਸੁੰਨੇ ਸੁੰਨਿ ਸਮਾਵੈ । (ਦੂਰ ਕਰਕੇ, ਪਰਾਂ ਹਟਾ 


-ਆਸਾ ੪, ਛੰਤ, ੮, ੩:੪ (442) 


ਪਰਹਰਿਆ- 
“ਦਰਸਨ ਪੇਖਤ ਸਭ ਦੁਖ ਪਰਹਰਿਆ ਜੀਉ । (ਦੂਰ ਕੀਤਾ) 
-ਗਉ ੫. ੧੬੭", ੪੨ (217) 
ਪਰਹਰੀ- 
“ਨਾਨਕ ਨਾਮੁ ਪਵਿਤੁ ਹਰਿ ਮੁਖਿ ਬੋਲੀ ਸਭਿ ਦੁਖ ਪਰਹਰੀ। ” (ਮੈ ਦੂਰ ਕਰਾਂ) 
-ਗਉ ੪, ਵਾਰ ੨ਸ, ੪, ੨:੨, (301) 
“ਪਰ ਧਨ ਪਰ ਦਾਰਾ ਪਰਹਰੀ। ” (ਤਿਆਗੀ, ਦੂਰ ਕੀਤੀ) 
-ਭੈਰ ਨਾਮ, ੧, ੧:੧ (1163) 
ਪਰਹਰੀਆ- 
“ਕਾਮ ਕ੍ਰੋਧੁ ਨਿੰਦਾ ਪਰਹਰੀਆ ਕਾਢੇ ਸਾਧੂ ਕੈ ਸੰਗਿ ਮਾਰਿ। ” (ਦੂਰ ਕੀਤੇ) 
-ਸਾਰ ੫, ੧੧੨, ੧੧ (1226) 
ਪਰਹਰੀਐ- 


““ ਹਰਿ ਗੁਣ ਗੁੰਫਹੁ ਮਨਿ ਮਾਲ ਹਰਿ ਸਭ ਮਲੁ ਪਰਹਰੀਐ। ” (ਦੂਰ ਕਰੀਏ) 
-ਗਉ ੫. ਵਾਰ ੧੧:੪ (320) 


ਪਰਹਰੇ- 
“ਹਰਿ ਗੁਰ ਸਰਣਾਈ ਭਜਿ ਪਉ ਜਿੰਦੁ ਸਭ ਕਿਲਵਿਖ ਦੁਖ ਪਰਹਰੇ । (ਦੂਰ ਕੀਤੇ) 


- ਸਿਰੀ ੪, ਵਣ ੧, ੪":੨ (82) 
ਪਰਹਰੈ- 
“ਜਨਮ ਮਰਨ ਦੁਖੁ ਪਰਹਰੈ ਸਬਦਿ ਰਹਿਆ ਭਰਪੁਰਿ। (ਦੂਰ ਕਰੇ) 
___ -ਸਿਰੀ ੩, ੫੩, ੧“:੨ (34) 


ਪਰਹਾਰਿ ---- ਚੋਟ ਨਾਲ 
“ਭੂਮ ਬਨ ਦਹਨ ਭਏ ਖਿਨ ਭੀਤਰਿ ਰਾਮ ਨਾਮ ਪਰਹਾਰਿ। ” 
-ਸਾਰ ੫, ੧੧੨, ੧":੨ (1225) 
(ਮਹਾਨਕੋਸ਼ ਅਰਥ ਅੱਗ ਨਾਲ ਕਰਦਾ ਹੈ) 
ਪਰਹਾਰੀ ---- (1) ਦੂਰ ਕਰਨ ਵਾਲਾ 
“ਦੀਨ ਕਾ ਦਇਆਲੁ ਮਾਧੌ ਗਰਬ ਪਰਹਾਰੀ। ”? 
-ਧਨਾ ਨਾਮ, ੫. ੨੧ (694) 
(2) ਦੂਰ ਕਰਕੇ 
“ਗੁਰਮਤਿ ਜਾਗੇ ਦੁਰਮਤਿ ਪਰਹਾਰੀ। ”” 
-ਰਾਮ ੧, ਅਸ ੩, ੪੨ (904) 


“ਨੰਨਾ ਨਰਕਿ ਪਰਹਿ ਤੇ ਨਾਹੀ। ”” 
-ਗਉ ੫. ਬਾਅ ੩੬:੧ (257) 
“ਨਾਨਕ ਜਾ ਤੇ ਪਰਹਿ ਪਰਾਗ। ”! (ਭਾਵ ਹੋ ਜਾਵੇ) 





2632 


-ਗਉ ੫. ਬਾਅ ੪੧੮ (259) 
“ਕਵਨ ਕਵਨ ਜਾਚਹਿ ਪੁਭ ਦਾਤੇ ਤਾ ਕੇ ਅੰਤ ਨ ਪਰਹਿ ਸੁਮਾਰ। (ਪੈਂਦਾ, ਹੁੰਦਾਂ) 
-ਗੂਜ ੧, ਅਸ ੨, ੧੪੧ (503) 


ਹੋਰ ਰੂਪ: 


ਪਰਹੁ- 
“ਸਾਧੂ ਸੰਗਿ ਕੀ ਸਰਨੀ ਪਰਹੁ । ”(ਪਵੋਂ) 


-ਗਉ ੫, ੧੨੬, ੧:੧ (191) 


ਪਰਕਾਸਿਓ --- ਪ੍ਰਗਟ ਕੀਤਾ ਹੈ 
“ਸਬਦੁ ਗੁਰੁ ਪਰਕਾਸਿਓ ਹਰਿ ਰਸਨ ਬਸਾਯਉ। ” 


ਕਲ % ਦੂ 


-ਸਵ ੫, ਕਲ ੧:੧੦ (1407) 


-ਸਵ ੪, ਕਲ ੩:੨ (1397) 

ਢੰਗ, ਤਰੀਕਾ 
“ਏਕੈ ਕਨਿਕ ਅਨਿਕ _ਭਾਤਿ ਸਾਜੀ ਬਹੁ ਪਰਕਾਰ ਰਚਾਇਓ। ”” 

-ਗਉ ੫, ੧੨੩", ੪:੧ (205) 
ਹੋਰ ਰੂਪ: 
ਪਰਕਾਰਾ- 
“ਇਹ ਬਿਧਿ ਖੋਜੀ ਬਹੁ ਪਰਕਾਰਾ ਬਿਨੁ ਸੰਤਨ ਨਹੀਂ ਪਾਏ । ”(ਢੰਗਾਂ/ ਤਰੀਕਿਆਂ 
ਨਾਲ) 


ਪਰਕਾਰੀ- 
“ਅੰਡਜ ਜੇਰਜ ਸੇਤਜ ਉਤਭੁਜ ਬਹੁ ਪਰਕਾਰੀ ਪਾਲਕਾ । (ਢੰਗਾਂ/ ਤਰੀਕਿਆਂ 
ਨਾਲ) 


-ਮਾਰੂ ੫, ੩, ੩:੧ (999) 


-ਮਾਰੂ ੫, ਸੋਲਾ ੧੨, ੪:੩ (1084) 

ਪਰਕਾਰੇ- 
“ਜੇਨ ਕੇਨ ਪਰਕਾਰੇ ਹਰਿ ਹਰਿ ਜਸੁ ਸੁਨਹੁ ਸੁਵਨ। ? (ਤਰੀਕੇ /ਢੰਗ ਨਾਲ) 

-ਆਸਾ ੫, ਛੰਤ ੮, ੪:੨ (458) 
(2) ਕਿਸਮ, ਭਾਂਤ 
“ਹੁਕਮੇ ਅਨਿਕ ਰੰਗ ਪਰਕਾਰ । ” 

-ਗਉ ੫. ਸੁਖ ੧੧, ੧:੮ (277) 
ਹੋਰ ਰੂਪ: 
ਪਰਕਾਰਾ- 
“ਭਗਤਿ ਨਵੈ ਪਰਕਾਰਾ। ” (ਕਿਸਮ) 

-ਸਿਰੀ ੫, ਅਸ ੨੭, ੪੯੧ (71) 
ਪਰਕਾਰਿ- 
“ਤ੍ਰਿਸਨਾ ਚਲਤ ਬਹੁ ਪਰਕਾਰਿ। ” (ਕਿਸਮ/ਭਾਂਤ ਦੀ) 





2633 


-ਸਾਰ ੫, ੧੦੭, ੧":੧ (1225) 


ਪਰਕਾਰੀ- 
ਸੀ ਬਿਆਪਤ ਬਹੁ ਪਰਕਾਰੀ। ” 


-ਗਉ ੫, ੮੮, ੧":੧ (182) 


ਪਰਕਾਰੋਵਾ --- ਕਿਸਮਾਂ ਦਾ, ਭਾਂਤਾਂ ਦਾ 
“ਨਾ ਜਲੁ ਲੇਫ ਤੁਲਾਈਆ ਨਾ ਭੋਜਨ ਪਰਕਾਰੋਵਾ। ” 
-ਵਡ ੧, ਅਲਾ ੪, ੩:੨ (581) 
ਪਰਕਿਰਤਿ --- (ਸੰ.) ਮਾਇਆ ਦਾ ਮੋਹ 
“ਪਰਕਿਰਤਿ ਛੋਡੈ ਤਤੁ ਪਛਾਣੈ । ”” 
-ਭੈਰ ੩, ੨, ੪:੨ (1128) 
ਪਰਕ੍ਰਿਤਿ ---- ਮਾਇਆ 
““ਪਰਮਦਭੁਤੰ ਪਰਕ੍ਰਿਤਿ ਪਰੰ ਜਦਿ ਚਿੰਤਿ ਸਰਬ ਗਤੰ। ” 
-ਗੂਜ ਜੈਦੇ, ੧, ੧੨ (526) 
ਜਾਂਚ, ਚੰਗੀ ਤਰਾਂ ਵੇਖਣ ਦੀ ਕ੍ਰਿਆ, ਗੁਣ ਦੋਸ਼ ਦੀ ਪੜਤਾਲ 
“ਓਨਾ ਪਰਖ ਨ ਆਵਈ ਅਢੁ ਨ ਪਲੈ ਪਾਇ। ” 
-ਸਾਰ ੪, ਵਾਰ ੩੨ਸ, ੩, ੧:੪ (1249) 


“ਨਾਨਕ ਅੰਧਾ ਹੋਇ ਕੈ ਰਤਨਾ ਪਰਖਣ ਜਾਇ। ?” 
-ਰਾ ੩, ਵਾਰ ੧੫ਸ, ੨, ੧:੧ (954) 
ਪਰਖਣਹਾਰਾ -- ਜਾਂਚ/ਪੜਤਾਲ ਕਰਨ ਵਾਲਾ 
“ਖੋਟੁ ਨ ਕੀਚਈ ਪ੍ਰਭੁ ਪਰਖਣਹਾਰਾ। ”” 
-ਆਸਾ ੫, ਛੰਤ ੧੩, ੩:੧ (461) 
ਹੋਰ ਰੂਪ: 
ਪਰਖਣਹਾਰੁ- 
“ਇਕਿ ਖੋਟੇ ਇਕਿ ਖਰੇ ਆਪੇ ਪਰਖਣਹਾਰੁ। ? 
-ਮਾਝ ੧, ਵਾਰ ੧੨੦੨ (143) 
ਪਰਖਣਹਾਰੈ- 
“ਆਪੇ ਪਰਖੇ ਪਰਖਣਹਾਰੈ ਬਹੁਰਿ ਸੂਲਾਕੁ ਨ ਹੋਈ। ” (ਜਾਂਚ/ ਪਰਖ ਕਰਨ ਵਾਲੇ) 
-ਭੈਰ ੧, ਅਸ ੧, ੨:੧ (1153) 


੫ 


“ਜੇ ਆਪਿ ਪਰਖ ਨ ਆਵਈ ਤਾਂ ਪਾਰਖੀਆਂ ਥਾਵਹੁ ਲਇਓ ਪਰਖਾਇ । ”” 
-ਸਾਰ ੪, ਵਾਰ ੩੨ਸ, ੩, ੧:੫ (1249) 


-- ਪਰਖ ਕਰਵਾਈ 
“ਗੁਰ ਕੈ ਸਬਦਿ ਪਰਖਿ ਪਰਖਾਇਆ। ” 
-ਮਾਝ ੩, ਅਸ ੬, ੧੧੨ (112) 





2634 


--- ਪਰਖ ਆ ਜਾਵੇ 
“ਅਚਿੰਤ ਲਾਲੁ ਗ੍ਰਿਹ ਭੀਤਰਿ ਪ੍ਰਗਟਿਓ ਅਗਮ ਜੈਸੇ ਪਰਖਾਵਤ। ” 
-ਸਾਰ ੫, ੯, ੩੨ (1205) 


-ਸਿਰੀ ੧, ਅਸ ੩, ੧੨ (54) 
“ਖਰੇ ਪਰਖਿ ਖਜਾਨੈ ਪਾਇਹਿ ਖੋਟੇ ਭਰਮਿ ਭੁਲਾਵਣਿਆ। ”” 
-ਮਾਝ ੩, ਅਸ ੧੬, ੬:੩ (119) 
ਪਰਖਿਆ ---- ਪਰਖ ਕੀਤੀ, ਜਾਂਚ/ਪੜਤਾਲ ਕੀਤੀ 
“ਮਨੁ ਮਾਣਕੁ ਜਿਨਿ ਪਰਖਿਆ ਗੁਰ ਸਬਦੀ ਵੀਚਾਰਿ। ”” 
-ਮਾਰੂ ੩, ਵਾਰ ੧੯ਸ, ੩, ੨:੧ (1093) 
ਪਰਖੀਅਨਿ --- ਪਰਖੇ ਜਾਂਦੇ ਹਨ 
“ਖੋਟੇ ਖਰੇ ਸਭਿ ਪਰਖੀਅਨਿ ਤਿਤੁ ਸਚੇ ਕੈ ਦਰਬਾਰਾ ਰਾਮ। ? 
-ਵਡ ੩, ਛੰਤ ੪, ੩:੧ (570) 
ਪਰਖੀਐ ---- ਪਰਖ ਕਰੀਏ, ਗੁਣ/ਦੋਸ਼ ਦੀ ਜਾਂਚ/ ਪੜਤਾਲ ਕਰੀਏ 
“ਜਾਤੀ ਦੈ ਕਿਆ ਹਥਿ ਸਚੁ ਪਰਖੀਐ। ”” 
-ਮਾਝ ੧, ਵਾਰ ੧੦:੧ (142) 


“ਲਾਹਾ ਅਹਿਨਿਸਿ ਨਉਤਨਾ ਪਰਖੇ ਰਤਨੁ ਵੀਚਾਰਿ। ”” 
-ਸਿਰੀ ੧, ਅਸ ੬, ੩:੧ (56) 


ਹੋਰ ਰੂਪ: 


ਪਰਥੈ- 
“ਅੰਮ੍ਰਿਤੁ ਵੇਖੇ ਪਰਖੈ ਸਦਾ ਨੈਣੀ। (ਪਰਖ ਕਰਦਾ ਹੈ) 
-ਮਾਝ ੩, ਅਸ ੧੬, ੨੨ (118) 


ਪ੍ਰਧਾਨ ਰੰਗਾਂ ਦਾ ਮੇਲ ਤੋ ਬਣਿਆ ਰੰਗ 
“ਰੰਗ ਪਰੰਗ ਉਪਾਰਜਨਾ ਬਹੁ ਬਹੁ ਬਿਧਿ ਭਾਤੀ। ” (ਰੰਗ ਪਰੰਗ ਤੋ ਭਾਵ ਹੈ ਰੰਗ 
ਬਰੰਗੀ) 

-ਮਾਝ ੧, ਵਾਰ ੧੨ (138) 
“ਪਰਗਟ ਪਾਹਾਰੈ ਜਾਪਦੇ ਸਭਿ ਲੋਕ ਸੁਣੰਦੇ। ” 

-ਗਉ ੪, ਵਾਰ ੩੧:੩ (316) 

ਪ੍ਰਤੱਖ 
“ਆਪ ਹੀ ਗੁਪਤ ਆਪਿ ਪਰਗਟਨਾ। ” 

-ਬਿਗਾ ੫, ੭, ੩੨ (803) 

ਪਰਗਟੜਾ---- ਪੁਗਟ/ ਪ੍ਰਤੱਖ ਹੋਇਆ 





2635 


“ਕੇਤੜਿਆ ਦਿਨ ਧੁੰਧੂਕਾਰਾ ਆਪੇ ਕਰਤਾ ਪਰਗਟੜਾ । ”” 
-ਮਾਰੂ ੫, ਸੋਲਾ ੧੦, ੧੨:੩ (1082) 


“ਗੁਰਮੁਖਾ ਨੋ ਪੰਥੁ ਪਰਗਟਾ ਦਰਿ ਠਾਕ ਨ ਕੋਈ ਪਾਇ। ” 
-ਸਿਰੀ ੧, ੧੦, ੩:੧ (42) 


“ਪਰਗਟਿ ਪਹਾਂਰੈ ਜਾਪਦਾ। ”” 
-ਸਿਰੀ ੧, ਅਸ ੨੮, ੩:੧ (71) 

“ਨਿੰਦਕ ਕਾ ਪਰਗਟਿ ਪਹਾਰਾ। ”! (ਖਿਲਾਰਾ ਪ੍ਰਤਖ ਹੋ ਜਾਂਦਾ ਹੈ) 

-ਗੋਂਡ ਰਵਿ, ੨, ੪:੨ (875) 
ਹੋਰ ਰੂਪ: 
ਪਰਗਟਿਆ- 
“ਸਚਾ ਸਾਹਿਬੁ ਆਪਿ ਗੁਰਮੁਖਿ ਪਰਗਟਿਆ। ” (ਜ਼ਾਹਿਰ ਹੋਇਆ) 

-ਰਾਮ ੫, ਵਾਰ ੧੮ (957) 


ਪਰਗਟਿਆਈ- 
“ਅਗਿਆਨੁ ਅੰਧੇਰਾ ਕਟਿਆ ਜੋਤਿ ਪਰਗਟਿਆਈ। ””( ਪੁਤੱਖ ਹੋਈ ਜ਼ਾਹਿਰ ਹੋਈ) 
-ਬਿਲਾ ੪, ਛੰਤ ੨, ੨੩ (845) 


-ਗਉਂ ਕਬ, ੧੪, ੪:੧ (326) 
(2) ਪਰਗਟ/ ਪ੍ਰਤਖ ਹੋਇਆ, ਜ਼ਾਹਿਰ ਹੋਇਆ 
“ਕਰਿ ਕਿਰਪਾ ਹਰਿ ਪਰਗਟੀ ਆਇਆ। ” 
-ਅਸ ੪, ੧੮, ੧:੧ (375) 


ਪਰਗਟੀਆਇਦਾ ਪ੍ਰਤਖ/ ਜ਼ਾਹਿਰ ਹੁੰਦਾ ਹੈ 
“ਖੰਡ ਬ੍ਰਹਮੰਡ ਪਾਤਾਲ ਅਰੰਭੇ ਗੁਪਤਹੁ ਪਰਗਟੀਆਇਦਾ । ”” 
-ਗਉ ੧, ਸੋਲਾ ੧੫, ੧੫:੩ (1036) 


ਪ੍ਰਗਟ/ ਜ਼ਾਹਿਰ ਕੀਤੇ 
“ਬਲਿਹਾਰੀ ਗੁਰ ਆਪਣੇ ਜਿਨਿ ਅਉਗਣ ਮੇਟਿ ਗੁਣ ਪਰਗਟੀਆਏ । ” 
-ਮਾਰੂ ੪, ਵਾਰ ੭:੪ (303) 

ਪ੍ਰਗਟ/ ਪ੍ਰਤਖ ਹੁੰਦਾ ਹੈ 
“ਆਪੇ ਹੋਵਹਿ ਗੁਪਤੁ ਆਪੈ ਪਰਗਟੀਐ। ” 

-ਰਾਮ ੫, ਵਾਰ ੨੨੫ (966) 
ਪ੍ਰਗਟਿਆ ਹੈ, ਪ੍ਰਤਖ ਹੋਇਆ ਹੈ 
“ਗੁਰ ਸੇਵਾ ਤੇ ਜਾਣਿਆ ਸਚੁ ਪਰਗਟੀਏਸਾ । ”” 

-ਰਾਮ ੩, ਵਾਰ ੧੬:੪ (955) 





2636 


-ਜਪੁ ੧, ੧੪੧੨ (3) 


-ਗਉ ੫. ੭੪, ੪:੨ (177) 
“ਪਰਗਟੁ ਹੋਆ ਸਾਧ ਸੰਗਿ ਹਰਿ ਦਰਸਨੁ ਪਾਇਆ। (ਪ੍ਰਸਿਧ ਜ਼ਾਹਿਰ) 
-ਆਸਾ ਧੰਨਾ, ੨, ੨੨ (487) 
“ਅਨਦਿਨੁ ਹਰਿ ਕੇ ਗੁਣ ਰਵੈ ਗੁਣ ਪਰਗਟੁ ਕਿਤਾ । ”(ਪ੍ਰਤਖ ਕਰਦਾ ਭਾਵ 
ਬਿਆਨਦਾ ਹੈ) 
-ਗੂਜ ੩, ਵਾਰ ੯:੪ (512) 
“ਹਰਿ ਹਰਿ ਅੰਮ੍ਰਿਤ ਬਚਨ ਸੁਣਾਵਹੁ ਗੁਰ ਮਿਲਿਐ ਪਰਗਟੁ ਹੋਈ ਰਾਮ। ”(ਪ੍ਰਤਖ 
ਹੁੰਦਾ ਭਾਵ ਮਿਲਦਾ ਹੈ) 
-ਜੈਤ ੪, ੭, ੨:੩ (698) 


ਹੋਰ ਰੂਪ: 


ਪਰਗਟੈ- 
“ਦਿਲ ਮਹਿ ਸਾਂਈ ਪਰਗਟੈ ਬੁਝੈ ਬਲੰਤੀ ਨਾਂਇ। ”( ਜ਼ਾਹਿਰ, ਸਾਕਾਤਸਰ) 
-ਸਲੋ ਕਬ, ੧੮੬੨ (1374) 
ਪਰਗਟੋ- 
“ਹਰਿ ਰਤਨ ਪਦਾਰਥੋ ਪਰਗਟੋ ਪੁਰਨੋ ਛੋਡਿ ਨ ਕਤਹੁ ਜਾਇ। ”? 
੍‌੍ -ਆਸਾ ੫, ਛੰਤ ੩, ੨:੪ (454) 
(2) ਉਜਲੀ, ਸਾਫ 
“ਮਤਿ ਮਲੀਣ ਪਰਗਟੁ ਭਈ ਜਪਿ ਨਾਮੁ ਮੁਰਾਰਾ। ” 
-ਗਉ ੩, ੩੮, ੧:੨ (163) 
(3) ਪਸਰਾ, ਸਵਛ 
“ਗੁਰਿ ਪੁਰੈ ਪਰਗਟੁ ਮਾਰਗੁ ਦਿਖਾਇਆ। ” 
੍‌੍ - ਆਸਾ ੫, ੨੬, ੩੨ (377) 


ਪਰਗੜੀਐ --- ਪ੍ਰਗਟ ਹੁੰਦਾ ਹੈ 
“ਤੂੰ ਘਟਿ ਘਟਿ ਇਕੁ ਵਰਤਦਾ ਗੁਰਮੁਖਿ ਪਰਗੜੀਐ। ” 
-ਗਉ ੪, ਵਾਰ ੩:੩ (301) 


(1) ਪੁਕਾਸ਼, ਚਾਣਨ 
“ਜਨ ਨਾਨਕ ਛੂਟੈ ਗੁਰ ਪਰਗਾਸ। ” (ਭਾਵ ਗਿਆਨ) 
-ਗਉ ੩, ੩੪, ੪:੨ (162) 
“ਜਾ ਕੀ ਜੋਤਿ ਜੀਅ ਪਰਗਾਸ। (ਹਿਰਦੇ ਨੂੰ ਪ੍ਰਕਾਸਦੀ ਹੈ, ਚਾਨਣ ਕਰਦੀ ਹੈ) 
-ਗਉ ੫. ੯੫, ੨੨ (184) 
“ਸ਼ਾਂਤਿ ਸਹਜ ਸੂਖ ਮਨਿ ਉਪਜਿਓ ਕੋਟਿ ਸੂਰ ਨਾਨਕ ਪਰਗਾਸ। ”(ਚਾਣਨ) 
-ਟੋੱਡੀ ੫, ੨੪, ੨੨ (717) 
(2) ਪ੍ਰਗਟ ਹੋਣਾ, ਪ੍ਰਕਾਸ਼ਮਾਨ ਹੋਣਾ 
“ਜਨਿ ਨਾਨਕਿ ਨਾਮੁ ਧਿਆਇਆ ਗੁਰਮੁਖਿ ਪਰਗਾਸ। ” 





2637 


-ਗਉ ੪, ੪੭, ੪:੩ (166) 
“ਸਰਬ ਸੂਖ ਨਾਨਕ ਪਰਗਾਸ। (ਸਾਰੇ ਸੁਖ ਪ੍ਰਗਟ ਹੋਣ) 
-ਗਉ ੫. ਸੁਖ ੨੦, ੮:੧੦ (290) 
ਹੋਰ ਰੂਪ: 
ਪਰਗਾਸੰ- 
“ਆਪੇ ਸਾਚੇ ਗੁਣ ਪਰਗਾਸੰ। ”” (ਪ੍ਰਕਾਸ਼ਮਾਨ/ ਪ੍ਰਗਟ ਕਰਨਾ, ਉਜਾਗਰ ਕਰਨਾ) 
-ਮਾਰੂ ੧, ਸੋਲਾ ੨, ੧:੨ (1021) 
ਪਰਗਾਸਹੁ- 
“ਗੁਰਮਤਿ ਰਾਮ ਨਾਮੁ ਪਰਗਾਸਹੁ ਸਦਾ ਰਹੁਹੁ ਸਰਣਾਈ । ”(ਪਰਕਾਸ਼ ਕਰੋ ਜਗਾਉ) 
-ਸੋਰ ੪, ੯, ੧":੨ (607) 


(1) ਚਾਨਣ ਕਰਦਾ ਹੈ 
“ਜਿਉ ਅੰਧਿਆਰੈ ਦੀਪਕੁ ਪਰਗਾਸਾ। ” 
-ਮਾਝ ੫, ੨੧, ੩:੧ (100) 
(2) ਖਿੜਿਆ 
“ਹਉਮੈ ਮਾਰਿ ਕਮਲੁ ਪਰਗਾਸਾ। 
-ਗਉ ੩, ੩੩, ੩:੨ (161) 
(3) ਪ੍ਰਤੱਖ ਹੋਇਆ, ਪੁਗਟ ਹੋਇਆ 
“ਸਭੁ ਨਦਰੀ ਆਇਆ ਬ੍ਰਹਮੁ ਪਰਗਾਸਾ। ”” 
-ਗਉ ੫. ੭੧੯, ੪:੨ (176) 
“ਪੰਚ ਤਤੁ ਸੁੰਨਹੁ ਪਰਗਾਸਾ। ”(ਪੁਗਟ ਕੀਤਾ) 
-ਮਾਝ ੧, ਸੋਲਾ ੧੭, ੧੪:੧ (1038) 
(4) ਜਗਾਇਆ, ਪੁਕਾਸ਼ਮਾਨ ਕੀਤਾ 
“ਅੰਧਕਾਰੁ ਮਿਟਿਓ ਤਿਹ ਤਨ ਤੇ ਗੁਰਿ ਸਬਦਿ ਦੀਪਕੁ ਪਰਗਾਸਾ। ? 
-ਗਉ ੫, ੧੩੩", ੧:੧ (208) 
“ਤੈਸੀ ਬੁਧਿ ਕਰਹੁ ਪਰਗਾਸਾ ਲਾਗੈ ਪ੍ਰਭ ਸੰਗਿ ਪ੍ਰੀਤਿ। ? 
-ਟੋਡੀ ੫, ੫, ੧":੨ (712) 
(5) ਗਿਆਨ/ ਚਾਣਨ 
“ਗੁਰ ਕੈ ਬਾਣਿ ਬਜਰ ਕਲ ਛੇਦੀ ਪ੍ਰਗਟਿਆ ਪਦੁ ਪਰਗਾਸਾ। ”” 
-ਗਉ ਕਬ, ੪੬, ੨:੧ (332) 
“ਬਿਗਸੈ ਮਨੁ ਹੋਂਵੈ ਪਰਗਾਸਾ ਬਹੁਰਿ ਨ ਗਰਭੈ ਪਰਨਾ। (ਗਿਆਨ ਰੂਪ ਚਾਨਣ) 
-ਦੇਵ ੫, ੧੬, ੧੨ (531) 


(1) ਪੁਗਟਾਵੋ, ਰੋਸ਼ਨ ਕਰੋ 
“ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ। ”” 
-ਗੂਜ ੪, ਸੋਦ ੪, ੧:੨ (10) 
(2) ਪ੍ਰਕਾਸ਼ ਦੁਆਰਾ 
“ਸਚੁ ਵਖਰੁ ਧਨੁ ਰਾਸਿ ਲੈ ਪਾਈਐ ਗੁਰ ਪਰਗਾਸਿ। ” 
-ਸਿਰੀ ੧, ੨੧, ੨:੧ (21) 


ਪਰਗਾਸਿਓ --- (1) ਪ੍ਰਗਟ ਹੋਇਆ ਹੈ 





2638 


“ਪਾਪੁ ਪੁੰਨੁ ਦੁਇ ਬੈਲ ਬਿਸਾਹੇ ਪਵਨੁ ਪੂਜੀ ਪਰਗਾਸਿਓ। ” 

-ਗਉ ਕਬ, ੪੯, ੧:੧ (333) 
(2) ਪ੍ਰਕਾਸ਼ਮਾਨ ਕੀਤਾ, ਦਿਤਾ 
“ਕਾਟਿ ਸਕਤਿ ਸਿਵ ਸਹਜੁ ਪਰਗਾਸਿਓ ਏਕੈ ਏਕ ਸਮਾਨਾਨਾ। ” 

-ਗਉ ਕਬ, ੭੪, ੪:੧ (340) 

ਪਰਗਾਸਿਆ -- (1) ਪ੍ਰਕਾਸ਼ਮਾਨ/ਉਜਾਗਰ/ ਪ੍ਰਗਟ ਕੀਤਾ 
“ਨਾਨਕ ਗਿਆਨ ਰਤਨੁ ਪਰਗਾਸਿਆ ਹਰਿ ਮਨਿ ਵਸਿਆ ਨਿਰੰਕਾਰੀ ਜੀਉ। ” 
-ਸੋਰ ੧, ੮, ੪:੧ (598) 

“ਗੁਰਿ ਪੂਰੈ ਹਰਿ ਧਨੁ ਪਰਗਾਸਿਆ ਹਰਿ ਕਿਰਪਾ ਤੇ ਵਸੈ ਮਨਿ ਆਇ। ”(ਭਾਵ 
ਦਿਖਾਇਆ) 


(2) ਖਿੜ ਗਿਆ 
“ਅੰਤਰਿ ਕਮਲੁ ਪਰਗਾਸਿਆ ਗੁਰ ਗਿਆਨੀ ਜਾਗੇ ਰਾਮ। ”” 
-ਬਿਲਾ ੪, ਛੰਤ ੨, ੧:੩ (845) 


-ਧਨਾ ੧, ੧, ੧%:੨ (663) 


(3) ਪ੍ਰਜਵਲਿਤ ਕੀਤਾ, ਰੁਸ਼ਾਇਆ 
“ਦੀਪਕ ਤੇ ਦੀਪਕੁ ਪਰਗਾਸਿਆ ਤ੍ਿਿਵਣ ਜੋਤਿ ਦਿਖਾਈ। ” 
-ਰਾਮ ੧, ਅਸ ੮, ੭:੧ (907) 


ਪਰਗਾਸੀ ---- (1) ਉਜਲੀ ਕੀਤੀ 
“ਦੁਰਮਤਿ ਮੇਟਿ ਬੁਧਿ ਪਰਗਾਸੀ ਜਨ ਨਾਨਕ ਗੁਰਮੁਖਿ ਤਾਰੀ। ” 
-ਗੂਜ ੫, ੨, ੪੨੨ (495) 
(2) ਪ੍ਰਗਟ ਕੀਤੀ 
“ਬ੍ਰਹਮੈ ਬੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ। ?” 
-ਵਡ ੩. ੫. ੨੧ (559) 


ਹੋਰ ਰੂਪ: 
ਪਰਗਾਸੀਆ- 
“ਅੰਤਰਿ ਜੋਤਿ ਪਰਗਾਸੀਆ ਨਾਨਕ ਨਾਮਿ ਸਮਾਇ। ””(ਪ੍ਰਕਾਸ਼ਮਾਨ ਕੀਤੀ) 
-ਸਲੋ ੪, ੧੨ (1421) 


“ਸਚੁ ਸੰਜਮੁ ਕਰਣੀ ਸੋ ਕਰੇ ਗੁਰਮੁਖਿ ਹੋਇ ਪਰਗਾਸੁ । ” 
-ਸਿਰੀ ੩, ੩੫, ੧":੨ (26) 
(2) ਪ੍ਰਗਟ ਪੁਕਾਸ਼ਮਾਨ 
“ਹਿਰਦੈ ਸੁਖੁ ਭਇਆ ਪਰਗਾਸੁ । ” 
-ਗਉ ੩, ਅਸ ੭, ੨:੧ (232) 
(3) ਚਾਣਨ, ਰੋਸ਼ਨੀ 
“ਜਿਉ ਅੰਧਕਾਰ ਦੀਪਕ ਪਰਗਾਸੁ । ” 
-ਗਉ ੫. ਸੁਖ ੧੫, ੩:੫ (282) 
(4) ਖਿੜ ਜਾਂਦਾ ਹੈ 
“ਮਿਟੈ ਅੰਧੇਰਾ ਅਗਿਆਨਤਾ ਭਾਈ ਕਮਲ ਹੋਵੈ ਪਰਗਾਸੁ । ” 





2639 


-ਸੋਰ ੫, ਅਸ ੧, ੩:੩ (640) 
“ਰਸਨਾ ਹਰਿ ਰਸੁ ਨ ਚਖਿਓ ਕਮਲੁ ਨ ਹੋਇਓ ਪਰਗਾਸ। ?” 
-ਰਾਮ ੩, ਵਾਰ ੭ਸ, ੩, ੨:੨ (949) 


(1) ਰੌਸ਼ਣਾ ਦੇਣਾ 
“ਅੰਧਕਾਰ ਦੀਪਕ ਪਰਗਾਸੇ । ”” 
-ਗਉ ੫. ਸੁਖ ੧੮, ੬:੯ (287) 
“ਕਰਿ ਕਿਰਪਾ ਪ੍ਰਭ ਆਇ ਮਿਲੁ ਮੇਰੀ ਜਿੰਦੁੜੀਏ ਗੁਰਮਤਿ ਨਾਮੁ ਪਰਗਾਸੇ 
ਰਾਮ। ” 
-ਬਿਹਾ ੪, ਛੰਤ ੧, ੪:੧ (538) 
ਹੋਰ ਰੂਪ: 
ਪਰਗਾਸੈ- 
“ਭਗਤ ਦਇਆ ਤੇ ਬੁਧਿ ਪਰਗਾਸੈ ਦੁਰਮਤਿ ਦੂਖ ਤਜਾਵਨਾ। ”” 
-ਮਾਰੂ ੫, ਅਸ ੫, ੩:੧ (1018) 
(2) ਖਿੜ ਜਾਣਾ 
“ਪ੍ਰਭੁ ਹੋਇ ਕ੍ਰਿਪਾਲੂ ਕਮਲੁ ਪਰਗਾਸੇ । ? 
-ਦੇਵ ੫, ੧, ੧":੨ (528) 
ਹੋਰ ਰੂਪ: 
ਪਰਗਾਸੈ- 
“ਹਰਿ ਹੁਣ ਜਪਤ ਕਮਲੁ ਪਰਗਾਸੈ । ”” 
-ਗਉ ੫. ੧੧੬, ੧:੧ (189) 


“ਮਨ ਪਿਆਰਿਆ ਜੀਉ ਮਿਤ੍ਰਾ ਹਰਿ ਨਾਮੁ ਜਪਤ ਪਰਗਾਸੋ। ”? 
-ਸਿਰੀ ੫, ਛੰਤ ੨, ੪:੨ (80) 
ਪਰਗਾਝਾ ---- ਪੁਗਟ/ ਜ਼ਾਹਿਰ ਕੀਤਾ 
“ਹਉ ਬਲਿਹਾਰੀ ਸਤਿਗੁਰ ਅਪੁਨੇ ਜਿਨਿ ਗੁਪਤੁ ਨਾਮੁ ਪਰਗਾਝਾ। ” 
-ਜੈਤ ੪, ੫, ੨੨ (697) 
(ਸੰ.) ਪਾਰ ਜਾਣ ਵਾਲਾ ਭਾਵ ਪਾਰ ਲੰਘਾਣ ਵਾਲਾ 
“ਗੁਰ ਅਮਰਦਾਸਿ ਥਿਰੁ ਥਪਿਅਉ ਪਰਗਾਮੀ ਤਾਰਣ ਤਰਣ । ”” 
-ਸਵ ੪, ਸਲ ੨੫ (1406) 
(ਸੰ.) ਪਰਾਇਆ ਘਰ ਭਾਵ ਸੁੰਦਰ ਨਾਰੀ 
“ਸੁੰਦਰ ਨਾਰੀ ਅਨਿਕ ਪਰਕਾਰੀ ਪਰਗ੍ਰਿਹਿ ਬਿਕਾਰੀ। ”” 
-ਗਉ ੫. ੧੫੪”, ੨:੧ (213) 


ਹੋਰ ਰੂਪ: 
ਪਰਗਿਹੰ- 
“ਲੋਭਾਦਿ ਦ੍ਰਿਸਟਿ ਪਰਗ੍ਰਿਹਿ ਜਦਿ ਬਿਧਿ ਆਚਰਣ । (ਪਰਾਏ ਘਰ ਭਾਵ ਪਰਾਈ 
ਇਸਤ੍ਰੀ) 





2640 


-ਗੂਜ ਜੈਦੇ, ੧, ੩:੧ (526) 


ਪਰਗ੍ਰਿਹਿ- 
“ਰੇ ਨਰ ਕਾਇ ਪਰਗ੍ਰਿਹਿ ਜਾਇ। ” (ਪਰਾਏ ਘਰ) 


-ਮਾਰੂ ੫, ੧੧, ੧":੧ (1001) 


ਪਰਗ੍ਰਹਿ- 
“ਜੈ ਜੈਸਾ ਸੰਗੁ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹ ਪਰਗ੍ਰਿਹੁ। ” (ਪਰਾਈ ਇਸਤ੍ਰੀ) 
-ਅਸ ੫, ੧੨੭, ੨੧੨ (403) 


“ਪਰਘਰ ਜੋਹਹਿ ਘਰੁ ਨਹੀ ਭਾਲਹਿ। ”? 
- ਮਾਰੂ ੧, ਸੋਲਾ ੨, ੩:੨ (1021) 
ਹੋਰ ਰੂਪ: 
ਪਰਘਰਿ- 
“ਨਾਮੁ ਨਿਧਾਨੁ ਪਾਇਆ ਪਰਘਰਿ ਜਾਇ ਨ ਕੋਇ। (ਪਰਾਏ ਘਰ, ਕਿਸੇ ਹੋਰ 
ਘਰ) 
-ਗੂਜ ੩, ੯, ੨:੨ (492) 
ਪਰਘਰੁ- 
“ਪਰ ਘਰੁ ਜੋਹੈ ਹਾਣੇ ਹਾਣਿ। ” (ਪਰਾਇਆ ਘਰ ਭਾਵ ਪਰਾਈ ਇਸਤ੍ਰੀ) 
-ਰਾਮ ੧, ਸਿਗੋ ੨੬੨ (941) 


-ਗਉ ੫, ੧੨੩", ੧":੧ (205) 


-ਗਉ ਕਬ, ਬਾਅ ੨੭੨ (341) 
(3) ਸਿਧੀ ਦਾ ਚਮਤਕਾਰ ਭਾਵ ਹੈਰਾਨ ਕਰਨ ਵਾਲੀ ਤਬਦੀਲੀ 
“ਬਰਸੁ ਏਕੁ ਹਉ ਫਿਰਿਓ ਕਿਨੈ ਨਹੁ ਪਰਚਉ ਲਾਯਉ। (ਭਾਵ ਨਿਸ਼ਾ ਨਹੀ ਕੀਤੀ) 
-ਸਵ ੩, ੨੦੩ (1395) 
(4) ਗਿਆਨ, ਉਪਦੇਸ 
“ਪਰਚਉ ਪ੍ਰਮਾਣ ਗੁਰ ਪਾਇਅਉ ਤਿਨ ਸਕਯਥਉ ਜਨਮੁ ਜਗਿ। ” 
-ਸਵ ੪, ਕਲ ੧੧:੫ (1398) 


€) 


(ਸੰ.) ਤੇਜ਼, ਪ੍ਰਤਾਪ 
“ਕੋਧੁ ਖੰਡਿ ਪਰਚੰਡਿ ਲੋਭ ਅਪਮਾਨ ਸਿਉ ਝਾੜਉ। ”” 
-ਸਵ ੪, ਸਲ ੧:੨ (1406) 


-ਜਪੁ ੧, ੩੬੧੯੧ (7) 





2641 


“ਆਤਮੇ ਨੋ ਆਤਮੇ ਦੀ ਪੂਤੀਤਿ ਹੋਇ ਤਾ ਘਰ ਹੀ ਪਰਚਾ ਪਾਇ। ” 
-ਸਿਰੀ ੪, ਵਾਰ ੧੨ਸ, ੩, ੧:੨ (87) 
(2) ਪਰਚ ਜਾਵੇ, ਤਸਲੀ ਹੋ ਜਾਵੇ, ਟਿਕ ਜਾਵੇ 
“ਘਟ ਪਰਚਾ ਕੀ ਬਾਤ ਨਿਰੋਧਹੁ । ? 
-ਗਉ ਕਬ, ਬਾਅ ੩੯੨ (342) 
“ਜਬ ਸੁਪ੍ਰੰਸਨ ਭਏ ਪ੍ਰਭ ਮੇਰੇ ਗੁਰਮੁਖਿ ਪਰਚਾ ਲਾਇ । (ਗੁਰੂ ਦੁਆਰਾ ਤਸੱਲੀ 
ਕਰਵਾਈ) 
-ਸਾਰ ੪, ੪, ੫:੧ (1199) 
(3) ਕਰਾਮਾਤ, ਚਮਤਕਾਰ 
“ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ। ”? 
-ਆਸਾ ੧, ਅਸ ੧੨, ੪:੩ (418) 
(4) ਗਿਆਨ 
“ਘਰ ਹੀ ਪਰਚਾ ਪਾਇਆ ਜੋਤੀ ਜੋਤਿ ਮਿਲਾਇ। ” 
-ਵਡ ੪, ਵਾਰ ੪ਸ, ੩, ੨੬ (487) 


ਪਰਚਾਇ ---- ਰੁਝਾ ਕੇ, ਲਾ ਕੇ 


“ਇਸੁ ਪਰਚਾਇ ਪਰਚਿ ਰਹੁ ਏਸੁ । ” 
-ਗਉ ਕਬ, ੯, ੪:੨ (325) 


ਪਰਚਾਇਣੁ --- ਗਿਆਨ ਕਰਾਉਣਾ 
“ਭੇਦੁ ਬਭੀਖਣ ਗੁਰਮੁਖਿ ਪਰਚਾਇਣੁ । ” 


- ਰਾਮ ੧, ਸਿਗੋ ੪੦:੪ (942) 
ਪਰਚਾਯਉ --- ਵਾਕਫੀ/ ਸਾਂਝ ਪਾ ਦਿਤੀ 


“ਅਗਮ ਅਗੋਚਰ ਗਤਿ ਗਭੀਰੁ ਸਤਿਗੁਰਿ ਪਰਚਾਯਉ । ” 
-ਸਵ ੫, ਕਲ ੮:੨ (1408) 


-ਗਉ ਕਬ, ੯, ੪:੨ (325) 


ਥੋੜੇ ਥੋੜੇ (ਸ਼ੁਭ ਕਰਮ) 
“ਪੂਰਬਿ ਜਨਮਿ ਪਰਚੂਨ ਕਮਾਏ ਹਰਿ ਹਰਿ ਹਰਿ ਨਾਮਿ ਪਿਆਰੇ। ” 

- ਨਟ ੪, ਅਸ ੩. ੭੧ (982) 
ਪਰਚਨ ਭਾਵ ਨਿਸ਼ਾ/ ਨਿਸਚਾ ਹੋਣ ਤੋ ਬਿਨਾਂ 
“ਵਿਣੁ ਪਾਰਸੈ ਪੂਜ ਨ ਹੋਵਈ ਵਿਣੁ ਮਨ ਪਰਚੇ ਅਵਰਾ ਸਮਝਾਇ। ”” 

-ਗੂਜ ੩, ੭, ੩:੧ (491) 

(1) ਪਰਚ ਜਾਣ ਨਾਲ, ਸਾਂਝ ਪੈ ਜਾਣ ਨਾਲ 
“ਘਟ ਪਰਚੈ ਜਉ ਉਪਜੈ ਭਾਉ । ”” 

-ਗਉ ਕਬ, ਬਾਅ ੩੯:੩ (342) 
“ਗੁਰ ਪਰਚੈ ਗੁਰ ਪਰਚੈ ਧਿਆਇਆ ਮੈ ਹਿਰਦੇ ਰਾਮੁ ਰਵਾਇਆ ਰਾਮ। ”” 





2642 


(ਸਾਂਝ ਪੈ ਜਾਣ ਨਾਲ, ਮਿਲਾਪ ਨਾਲ) 
- ਆਸਾ ੪, ਛੰਤ ੯, ੨੨ (443) 
(2) ਗਿਆਨ 
“ਬਿਨੁ ਪਰਚੈ ਨਹੀ ਥਿਰਾ ਰਹਾਇ। ” 
-ਗਉ ਕਬ, ਥਿਤੀ ੭:੨ (343) 
“ਪਰੰਚੈ ਰਾਮ ਰਵੈ ਜਉ ਕੋਈ। (ਗਿਆਨ ਦੁਆਰਾ) 
-ਭੈਰ ਰਵਿ ੧, ੧":੧ (1167) 
(3) ਤਸੱਲੀ/ ਨਿਸ਼ਾ ਹੋਣ ਤੇ 
“ਸਤਿਗੁਰਿ ਪਰਚੈ ਹਰਿ ਨਾਮਿ ਸਮਾਨਾ। ”” 
-ਬਿਲਾ ੩, ੩, ੧":੧ (797) 
“ਝੁਠਿ ਨ ਪਤੀਐ ਪਰਚੈ ਸਾਚੈ । ” (ਪਤੀਜਦਾ ਹੈ, ਤ੍ਰਿਪਤ ਹੁੰਦਾ ਹੈ) 
-ਗੋਂਡ ਕਬ, ੧੦, ੨੨ (872) 
(4) ਭਾਵ ਆਸਰੇ/ਓਟ ਨਾਲ ਭਰੋਸੈ 
“ਹਉਮੈ ਜਾਇ ਤ ਨਿਰਮਲੁ ਹੋਵੈ ਗੁਰਮੁਖਿ ਪਰਚੈ ਪਰਮ ਪਦੁ ਪਈਆ। ” 
-ਬਿਲਾ ੪, ਅਸ ੨, ੭੨ (834) 
“ਗੁਰ ਪਰਚੈ ਤਿਸੁ ਕਾਲੁ ਨ ਖਾਇ। ? 
- ਬਿਲਾ ੧, ਥਿਤੀ ੧੫:੪ (840) 
(5) ਸਾਂਝ/ ਵਾਕਫੀ 
“ਸਤਿਗੁਰੁ ਪਰਚੈ ਮਨਿ ਮੁੰਦਾ ਪਾਈ ਗੁਰ ਕਾ ਸਬਦੁ ਤਨਿ ਭਸਮ ਦ੍ਰਿੜਿਈਆ। ”? 
-ਬਿਲਾ ੪, ੭, ੧:੧ (835) 
(6) ਪਸੰਨ ਹੁੰਦਾ ਹੈ 
“ਪਰਚੈ ਰਾਮੁ ਰਵਿਆ ਘਟ ਅੰਤਰਿ ਅਸਥਿਰੁ ਰਾਮੁ ਰਵਿਆ ਰੰਗਿ ਪ੍ਰੀਤਿ। ” 
-ਕਾਨ ੪, ੫, ੨੨ (1296) 
“ਸਤਿਗੁਰ ਪਰਚੈ ਵਸਗਤਿ ਆਵੈ ਮੋਖ ਮੁਕਤਿ ਸੋ ਪਾਂਵੈਗੋ। ” 
-ਕਾਨ ੪, ਅਸ ੪, ੩੨ (1310) 


-ਮਾਝ ੩, ਅਸ ੪, ੧:੧ (111) 
“ਇਕਤੁ ਰੂਪਿ ਫਿਰਹਿ ਪਰਛੰਨਾ ਕੋਇ ਨ ਕਿਸ ਹੀ ਜਿਹਾ।” 
-ਸੋਰ ੧, ੪, ੨੨ (596) 


ਪਰਜਾ, ਲੋਕਾਈ ਭਾਵ ਸਿਰਸ਼ਟੀ 
“ਜਨਮੇ ਸੂਤਕੁ ਮੂਏ ਫੁਨਿ ਸੂਤਕੁ ਸੂਤਕ ਪਰਜ ਬਿਗੋਈ। ” 
(ਮਹਾਨਕੋਸ਼ ਅਰਥ ਸੰਤਾਨ, ਔਲਾਦ ਕਰਦੇ ਹਨ) 
-ਗਉ ਕਬ, ਅਸ ੪੧, ੧:੨ (331) 


“ਦੂਜੈ ਭਾਇ ਸਭ ਪਰਜ ਵਿਗੋਈ। ” 


-ਧਨਾ ੩, ੪, ੧:੩ (664) 


“ਪਰਮਾਣੋ ਪਰਜੰਤ ਆਕਾਸਹੋ ਦੀਪ ਲੋਅ ਸਿਖੰਡਣਹ। ? 





2643 


-ਗਾਥਾ ੫. ੨੯੧ (1360) 


ਪਰਾਏ (ਪਦਾਰਥਾਂ ਦੇ ਮੋਹ ਨੂੰ) ਸਾੜ ਕੇ (ਸ਼ਬਦਾਰਥ) ਪਰ (ਸ਼ਤਰੂ) ਦੁਆਰਾ ਪ੍ਰਾਪਤ 
ਸੰਤਾਪ (ਮਹਾਨਕੋਸ਼) 
“ਅਸਜਰਿ ਪਰਜਰਿ ਜਰਿ ਜਬ ਰਹੈ । ” 

-ਗਉ ਕਬ, ਬਾਅ ੧੪:੩ (340) 


“ਸਤਿਗੁਰੁ ਸੇਵਿ ਮੋਹੁ ਪਰਜਲੈ ਘਰ ਹੀ ਮਾਹਿ ਉਦਾਸਾ। ”” 
-ਸਿਰੀ ੩, ੪੧, ੧":੨ (29) 


“ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ। ” 
੍‌ ੍‌ ੍‌੍ -ਆਸਾ ੧, ਵਾਰ ੧੦ਸ, ੧, ੧੨੧ (468) 
“ਰਾਜਾ ਪਰਜਾ ਸਮ ਕਰਿ ਮਾਰੈ ਐਸੋ ਕਾਲੁ ਬਡਾਨੀ ਰੇ। ”” 
-ਬਿਲਾ ਕਬ, ੧, ੨੨ (855) 
(2) ਲੋਕਾਈ, ਲੋਕ 
“ਵਾਹੁ ਵਾਹੁ ਕਰਹਿ ਸੇਈ ਜਨ ਸੋਹਣੇ ਤਿਨ ਕਉ ਪਰਜਾ ਪੂਜਣ ਆਈ। ” 
-ਗੂਜ ੩, ਵਾਰ ੧੪ਸ, ੩, ੨:੪ (514) 
ਪਰਜਾਰੀ ---- ਬਾਲੀ, ਪ੍ਜਵਲਿਤ ਕੀਤੀ 


“ਪਰਪੰਚ ਬੇਣੁ ਤਹੀ ਮਨੁ ਰਾਖਿਆ ਬ੍ਰਹਮ ਅਗਨਿ ਪਰਜਾਰੀ। ”? 
-ਰਾਮ ੧, ਅਸ ੯, ੫੯੧ (907) 


-ਗਉ ੧, ਅਸ ੧੧, ੨੨ (225) 
(2) ਬਲੇ, ਪ੍ਰਕਾਸ਼ੇ, ਪ੍ਰਜਵਲਿਤ ਕਰੇ 
“ਕਾਇਆ ਕੀ ਅਗਨਿ ਬ੍ਹਮੁ ਪਰਜਾਰੈ । ? 
-ਭੈਰ ਕਬ, ੧੧, ੨:੨ (1160) 
ਪਰਜਾਲਣਾ --- ਚੰਗੀ ਤਰਾਂ ਸਾੜਨਾ 
“ਗੁਰ ਉਪਦੇਸਿ ਤੁਟਹਿ ਸਭਿ ਬੰਧਨ ਇਹੁ ਭਰਮੁ ਮੋਹੁ ਪਰਜਾਲਣਾ। ”” 
-ਮਾਰੂ ੫, ਸੋਲਾ ੬, ੧੨:੩ (1077) 
ਪਰਜਾਲਿ ---- ਚੰਗੀ ਤਰਾਂ ਸਾੜ ਕੇ 
“ਮੂਜਾ ਪ੍ਰੇਮ ਮਾਇਆ ਪਰਜਾਲਿ। ” 
-ਆਸਾ ੧, ੨੦, ੩੯੧ (355) 
ਹੋਰ ਰੂਪ: 


ਪਰਜਾਲੀ- 
“ਬ੍ਰਹਮ ਅਗਨਿ ਸਹਜੇ ਪਰਜਾਲੀ ਏਕਹਿ ਚੋਟ ਸਿਝਾਇਆ। ”(ਚੰਗੀ ਤਰਾਂ ਸਾੜੀ) 
-ਭੈਰ ਕਬ, ੧੭, ੪:੨ (1161) 


ਪਰਜਾਲੀਐ- 





2644 


“ਗੁਰ ਕੈ ਸਬਦਿ ਪਰਜਾਲੀਐ ਤਾ ਏਹ ਵਿਚਹੁ ਜਾਇ। ”(ਚੰਗੀ ਤਰ੍ਹਾਂ ਸਾੜੀਏ) 
-ਗੂਜ ੩, ਵਾਰ ੧੩ਸ, ੩, ੧:੩ (513) 


-ਰਾਮ ੩, ਵਾਰ ੧੨ਸ, ੨, ੫:੨ (952) 


“ਸੁਪਨੈ ਸੁਖੁ ਨ ਦੇਖਨੀ ਬਹੁ ਚਿੰਤਾ ਪਰਜਾਲੇ । ? 
-ਸਿਰੀ ੩, ੪੨, ੩੩ (30) 


(1) ਆਧਾਰ, ਆਸਰਾ, ਓਟ, ਟੇਕ 
“ਅਗਮ ਅਗੋਚਰੁ ਸਾਹਿਬੋ ਜੀਆਂ ਕਾ ਪਰਣਾ। ”? 
-ਗਉ ੫. ਵਾਰ ੨੦:੨ (323) 
(2) ਧੈਣਾ 
“ਤਿਨ ਜਰਾ ਨ ਮਰਣਾ ਨਰਕਿ ਨ ਪਰਣਾ ਜੋ ਹਰਿ ਨਾਮੁ ਧਿਆਵੈ । ? 
-ਆਸਾ ੧, ਛੱਤ ੪, ੪:੪ (438) 


ਪਰਣਾਇ ---- ਵਿਆਹ ਕੇ, ਸ਼ਾਦੀ ਕਰਕੇ 
“ਜਿੰਦੁ ਵਹੁਟੀ ਮਰਣੁ ਵਰੁ ਲੈ ਜਾਸੀ ਪਰਣਾਇ। ”? 
-ਸਲੋ ਫਰ, ੧:੫ (1377) 


“ਅਖੰਤੀ ਪਰਣੈ ਜੇ `ਫਿਰਾਂ ਦੇਖਾਂ ਸਭੁ ਆਕਾਰੁ। ”” 
-ਸਾਰ ੪, ਵਾਰ ੧੧ਸ, ੧, ੨:੧ (1241) 
“ਆਪੁ ਛਡੁ ਸਦਾ ਰਹੈ ਪਰਣੈ ਗੁਰ ਬਿਨੁ ਅਵਰੁ ਨ ਜਾਣੈ ਕੋਇ। ? 
-ਰਾਮ ੩, ਅਨੰ ੨੧:੪ (919) 


“ਭੁਜਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲੇਹੁ ਅੰਗੁਰੀਆ। ” 
-ਗਉ ੫. ੧੧੫, ੧”":੨ (203) 


ਜ਼ਾਹਿਰ, ਅਖਾਂ ਦੇ ਸਾਹਮਣੇ, ਸਾਖਿਆਤ ਪ੍ਰਗਟ ਤੌਰ ਤੇ 
“ਪਰਤਖਿ ਪਿਰੁ ਘਰਿ ਨਾਲਿ ਪਿਆਰਾ ਵਿਛੁੜਿ ਚੋਟਾ ਖਾਇ। ”” 
-ਗਉ ੪, ਕਰ ੧, ੩:੨ (234) 
“ਸਤਿਗੁਰੂ ਪਰਤਖਿ ਹੋਦੈ ਬਹਿ ਰਾਜੁ ਆਪਿ ਟਿਕਾਇਆ । ”(ਭਾਵ ਜਿਊਂਦਿਆਂ 
ਹੀ) 
-ਰਾਮ ਸੁੰਦ, ਸਦ ੪:੫ (923) 
“ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ । ” (ਸਾਖਿਆਤ) 
-ਨਟ ੪, ਅਸ ੪, ੫:੨ (982) 


ਹੋਰ ਰੂਪ: 


ਪਰਤਖ੍- 
““ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜਨੁ ਪਰਤਖ੍ ਹਰਿ। ” (ਸਾਖਿਆਤ) 





2645 


-ਸਵ ੫. ਮਧੁ ੭:੬ (1409) 


“ਪਰਤਛਿ ਰਿਦੈ ਗੁਰ ਅਰਜੁਨ ਕੈ ਹਰਿ ਪੂਰਨ ਬ੍ਰਹਮਿ ਨਿਵਾਸੁ ਲੀਅਉ। ” 


-ਸਵ ੫. ਮਥੁ ੫:੪ (1409) 


ਪਰਾਇਆ ਤਨ ਭਾਵ ਪਰਾਈ ਇਸਤ੍ਰੀ 
“ਪਰਧਨ ਪਰਤਨ ਪਰ ਕੀ ਨਿੰਦਾ ਇਨ ਸਿਉ ਪ੍ਰੀਤਿ ਨ ਲਾਗੈ। ”” 
-ਧਨਾ ੫, ੧੪, ੨੯੧ (674) 
“ਪਰਧਨ ਪਰਤਨ ਪਰ ਤੀ ਨਿੰਦਾ ਪਰ ਅਪਬਾਦੁ ਨ ਛੂਟੈ। ” 
-ਰਾਮ ਕਬ, ੮, ੨੧ (971) 
(ਮਹਾਨਕੋਸ਼ ਇਥੇ ਅਰਥ “ਪਰਾਇਆ ਪੁਤਰ” ਕਰਦਾ ਹੈ) 
(1) (ਸੰ.) ਇਕਬਾਲ, ਤੇਜ ਵਡਿਆਈ 
“ਗੁਣ ਗੋਬਿੰਦ ਅਚਰਜ ਪਰਤਾਪ। ” 
-ਗਉ ੫, ੧੬੩, ੨:੨, (198) 
(2) (ਸੰ.) ਪਰਤਾਪ/ਤੇਜ ਵਾਲਾ 
“ਅਲਖ ਅਭੇਵ ਪੁਰਖ ਪਰਤਾਪ। ” 
-ਗਉ ੫. ਸੁਖ ੧੪, ੬:੯ (282) 


ਅਤਿ ਦੁਖ ਦੇਂਦਾ ਹੈ 
“ਫਿਰਿ ਹੋਇ ਤਾਤਾ ਖਰਾਮਾਤਾ ਨਾਮ ਬਿਨੁ ਪਰਤਾਪਏ। ” 
-ਆਸਾ ੧, ਛੰਤ ੫, ੧੩ (438) 


ਬਹੁਤ ਤਪੇ'ਗਾ, ਦੁਖੀ ਹੋਵੇਂਗਾ 
“ਪ੍ਣਵਤਿ ਨਾਨਕੁ ਦਾਸਨਿ ਦਾਸਾ ਪਰਤਾਪਹਿਗਾ ਪ੍ਰਾਣੀ। ” 
-ਰਾਮ ੧, ੨, ੪:੨ (877) 

ਲੋਚਦਾ, ਤੀਬਰ ਇਛਾਵਾਨ ਹੁੰਦਾ, ਤਾਂਘਦਾ, ਚਾਹੁੰਦਾ 
“ਸਭੁ ਨਾਂਵੈ ਨੋ ਪਰਤਾਪਦਾ। ”” 

-ਸਿਰੀ ੧, ਅਸ ੨੮, ੩੨ (71) 
“ਹਰਿ ਨਾਂਵੈ ਨੋ ਸਭੁ ਕੋ ਪਰਤਾਪਦਾ ਵਿਣੁ ਭਾਗਾਂ ਪਾਇਆ ਨ ਜਾਇ। ”? 

-ਮਲਾ ੧, ਅਸ ੨, ੮:੧ (1277) 


ਤੇਜ- ਵਡਿਆਈ ਲਈ / ਸਦਕਾ 
“ਜਹ ਪਸਰੈ ਪਾਸਾਰੁ ਸੰਤ ਪਰਤਾਪਿ। ”? 
-ਗਉ ੫. ਸੁਖ ੨੧, ੮:੨ (292) 


“ਪਾਪੀ ਮੂਆ ਗੁਰ ਪਰਤਾਪਿ। (ਤੇਜ ਸਦਕਾ) 


-ਭੈਰ ੫, ੯, ੧੨ (1137) 


(1) ਬਹੁਤ ਤਪਨਾ, ਬਹੁਤ ਦੁੱਖ 
“ਪਰਤਾਪੁ ਲਗਾ ਦੋਹਾਗਣੀ ਭਾਗ ਜਿਨਾ ਕੇ ਨਾਹਿ ਜੀਉ। ”? 

-ਸਿਰੀ ੧, ਅਸ ੨੮, ੬:੩ (72) 
“ਕਿਉ ਲਾਗੀ ਨਿਵੰਰੈ ਪਰਤਾਪੁ । ” 





2646 


- ਰਾਮ ੧, ਅਸ ੨, ੨੨੨ (909) 
ਹੋਰ ਰੂਪ: 
ਪਰਤਾਪੈ - 
“ਖਿਨ ਮਹਿ ਬਿਨਸਿ ਜਾਇ ਪਰਤਾਪੈ ਡੰਡ ਧਰਮ ਰਾਇ ਕਾ ਲਾਗਾ। ” (ਦੁਖੀ ਹੁੰਦਾ 
ਹੈ) 
-ਮਾਲੀ ੪, ੪, ੨੧੨ (995) 
“ਫਿਰਿ ਏਹ ਵੇਲਾ ਹਾਥਿ ਨ ਆਵੈ ਪਰਤਾਪੈ ਪਛੁਤਾਵੈਗੋ । ”(ਦੁੱਖੀ ਹੁੰਦਾ ਹੋਇਆ) 
-ਕਾਨ ੪, ਅਸ ੩, ੭:੨ (1310) 
(2) ਵਡਿਆਈ, ਇਕਬਾਲ, ਤੇਜ, ਸੋਭਾ, ਸ਼ਾਨ, ਮਹਾਨਤਾ 
“ਨਾਨਕੁ ਪੇਖਿ ਜੀਵੈ ਪਰਤਾਪੁ । ” 
-ਗਉ ੫. ੧੫੭, ੪:੨ (197) 
ਹੋਰ ਰੂਪ: 
ਪਰਤਾਪੈ - 
“ਨਾਨਕ ਸੋ ਪ੍ਰਭੁ ਜੀਅ ਕਾ ਦਾਤਾ ਪੂਰਾ ਜਿਸੁ ਪਰਤਾਪੈ। ” (ਤੇਜ, ਇਕਬਾਲ) 
-ਸੂਹੀ ੫, ਛੰਤ ੫, ੨੬ (780) 
ਪਰੰਤਿਆਗੀ -- ਚੰਗੀ ਤਰਾਂ ਤਿਆਗ ਕਰਨ ਵਾਲਾ 
“ਸਰਬ ਦੋਖ ਪਰੰਤਿਆਗੀ ਸਰਬ ਧਰਮ ਦ੍ਰਿੜੰਤਣ: । ” 
-ਗਾਥਾ ੫, ੨੨੯੧ (1361) 
ਪਰਤਿਪਾਲ --- ਪਾਲਣਹਾਰ 
“ਪਰਤਿਪਾਲ ਪ੍ਰਭ ਕ੍ਰਿਪਾਲ ਕਵਨ ਗੁਨ ਗਨੀ। ” 
-ਭੈਰ ੫, ੫੭, ੧":੧ (1153) 


(1) ਧੈੱਦੀ ਹੈ 
“ਪੂਰਨ ਹੋਤ ਨ ਕਤਹੁ ਬਾਤਹਿ ਅੰਤ ਪਰਤੀ ਹਾਰਿ।” 
੍‌੍ -ਸਾਰ ੫, ੧੦੭, ੧%:੨ (1225) 
(2) ਪਰਾਈ ਇਸਤ੍ਰੀ 
“ਪਰਧਨ ਪਰਤਨ ਪਰਤੀ ਨਿੰਦਾ ਪਰ ਅਪਬਾਦੁ ਨ ਛੂਟੈ। ”” 
___-ਰਾਮ ਕਬ, ੮, ੨:੧ (971) 


ਨਿਸਚਾ, ਭਰੋਸਾ 
“ਅਪਨੀ ਪਰਤੀਤ _ਆਪ ਹੀ ਖੋਵੈ । ” 
-ਗਉ ੫. ਸੁਖ ੫, ੨:੫ (268) 


ਹੋਰ ਰੂਪ: 
ਪਰਤੀਤਿ- 
“ਖਿੰਥਾ ਕਾਲੂ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ। ”(ਨਿਸਚਾ, ਸਿਦਕ) 
-ਜਪੁ ੧, ੨੮੦੨ (6) 
“ਕਹੁ ਨਾਨਕ ਮਨਿ ਭਈ ਪਰਤੀਤਿ। (ਯਕੀਨ, ਨਿਸਚਾ, ਵਿਸ਼ਵਾਸ਼) 
-ਗਉ ੫. ੧੪੨, ੪:੧ (194) 





2647 


“ਨਾਨਕ ਕਉ ਉਪਜੀ ਪਰਤੀਤਿ। ”(ਯਕੀਨ, ਸ਼ਰਧਾ) 

-ਗੋਂਡ ੫, ੧੮, ੪:੩ (868) 
ਪਰਤੀਤੀ- 
“ਜੋ ਬਿਨੁ ਪਰਤੀਤੀ ਕਪਟੀ ਕੂੜੀ ਕੂੜੀ ਅਖੀ ਮੀਟਦੇ ਉਨ ਕਾ ਉਤਰਿ ਜਾਇਗਾ 
ਝੂਠੁ ਗੁਮਾਨੁ। 


-ਸੂਹੀ ੪, ੧੧, ੩੨ (734) 


“ਕਾਚੀ ਗਾਗਰਿ ਨੀਰੁ ਪਰਤੁ ਹੈ ਇਹੈ ਤਨ ਕੀ ਇਹੈ ਬਡਾਈ । ? 
-ਸੋਰ ਕਬ, ੨, ੧੨ (654) 


“ਸਰਬ ਲੋਕ ਮਾਇਆ ਕੇ ਮੰਡਲ ਗਿਰਿ ਗਿਰਿ ਪਰਤੇ ਧਰਣੀ। ” 

-ਗੁਝ ੫, ੧੬੨”, ੧੯੨ (215) 
“ਪਿੰਗਲ ਪਰਬਤ ਪਰਤੇ ਪਾਰਿ। ””(ਹੁੰਦੇ) 

-ਰਾਮ ੫, ਅਸ ੪, ੪:੩ (914) 


“ਸਤਿਗੁਰ ਨੋ ਮਿਲੇ ਸੁ ਹਰਿ ਮਿਲੇ ਨਾਹੀ ਕਿਸੈ ਪਰਤੈ । ” 
-ਗਉ ੪, ਵਾਰ ੨੪੫ (314) 


ਪਰਤ੍ਰਿਅ ---- ਪਰਾਣੀ ਇਸਤ੍ਰੀ 


ਫ< 


“ਪਰਤ੍ਰਿਅ ਰਾਵਣਿ ਜਹਿ ਸੇਈ ਤਾ ਲਾਜੀਅਹਿ। ” 


-ਫੁਨ ੫, ੮:੧ (1362) 


(1) ਹਰ ਥਾਂ, ਹਰ ਰਸਮ ਰੀਤ ਸਮੇ'` 
“ਜਜਿ ਕਾਜਿ ਪਰਥਾਇ ਸੁਹਾਈ। ” 
-ਆਸਾ ੫, ੩, ੧੧੨ (371) 
(2) ਨਮਿਤ 
“ਪਰਥਾਇ ਸਾਖੀ ਮਹਾਪੁਰਖ ਬੋਲਦੇ ਸਾਝੀ ਸਗਲ ਜਹਾਨੈ । ”” 
-ਸੋਰ ੪, ਵਾਰ ੧੨ਸ, ੩, ੧:੧ (647) 
(ਮਹਾਨਕੋਸ਼ ਅਰਥ “ਨਿਯਮ” ਕਰਦਾ ਹੈ) 
“ਮਹਾਪੁਰਖਾ ਕਾ ਬੋਲਣਾ ਹੋਵੈ ਕਿਤੈ ਪਰਥਾਇ। ” (ਪਸੰਗ ਵਿਚ) 
-ਸੂਹੀ ੩, ਅਸ ੩, ੮:੧ (755) 
(3) ਪ੍ਰਲੋਕ ਲਈ 
“ਨਾਨਕ ਪ੍ਰੀਤਮ ਰਸਿ ਮਿਲੇ ਲਾਹਾ ਲੈ ਪਰਥਾਇ। ” 
-ਰਾਮ ੧, ਓਅੰ ੪੬:੬ (936) 
(1) ਸਦਕੇ, ਦੁਆਰਾ 
“ਕਿਰਪਾ ਤੇ ਸੁਖੁ ਪਾਇਆ ਸਾਚੇ ਪਰਥਾਈ। ”” 
-ਆਸਾ ੧, ਅਸ ੧੮, ੩੨ (420) 
(ਮਹਾਨਕੋਸ਼ ਇਸ ਦੇ ਅਰਥ ਜੋ ਸਭ ਸਥਾਨਾਂ ਤੋ ਪਰੇ ਹੈ ਉਸ ਵਿਚ ਤੁਰੀਯਾ ਪਦਵੀ 
ਵਿਚ ਕਰਦਾ ਹੈ) 





26468 


(2) ਪਰਾਏ ਥਾਂ, ਭਾਵ ਪ੍ਰਭੂ ਤੋ ਬਿਨਾ ਕਿਤੋ' ਹੋਰੋ 
“ਨਾਨਕ ਆਸੜੀ ਨਿਬਾਹਿ ਮਾਨੁਖ ਪਰਥਾਈ ਲਜੀਵਦੋ। ” 
-ਮਾਰੂ ੫. ਵਾਰ ੧੯ਸ, ੫, ੩:੨ (1101) 
(1) ਸਭਨਾਂ ਥਾਵਾਂ ਤੋ ਪਰੇ ਭਾਵ ਪ੍ਰਲੋਕ ਵਿਚ 
“ਆਪਣੇ ਘਰ ਅੰਦਰਿ ਰਸੁ ਭੁੰਚੁ ਤੂ ਲਾਹਾ ਲੈ ਪਰਥਾਏ ਰਾਮ। ” 
-ਵਡ ੩. ਛੰਤ ੨, ੨੨ (568) 
(2) ਨਮਿਤ, ਕਿਸੇ ਮਨੋਰਥ ਦੀ ਪੂਰਤੀ ਲਈ 
“ਰਾਜੇ ਧਰਮੁ ਕਰਹਿ ਪਰਥਾਏ । ”” 
-ਮਾਰੂ ੧, ਸੋਲਾ ੪, ੯:੧ (1024) 
ਪਰਿੰਦੇ, ਪੰਛੀ 
“ਪਰੰਦਏ ਨ ਗਿਰਾਹ ਜਰ। ? 
-ਮਾਝ ੧, ਵਾਰ ੧੩ਸ, ੧, ੬:੧ (144) 
ਪਰਦਰਬ ---- ਪਰਾਇਆ ਮਾਲ 


“ਮਿਥਿਆ ਹਸਤ ਪਰਦਰਬ ਕਉ ਹਿਰਹਿ। ” 
-ਗਉ ੫, ਸੁਖ ੫, ੫:੨ (268) 


ਹੋਰ ਰੂਪ: 


ਪਰਦਰਬੁ- 
“ਹਿਰਹਿ ਪਰਦਰਬੁ ਉਦਰ ਕੈ ਤਾਈ। ” 


-ਗਉ ੫, ਥਿਤੀ ੯੫ (298) 


“ਖੰਡ ਬ੍ਰਹਮੰਡ ਕਾ ਏਕੋ ਠਾਣਾ ਗੁਰਿ ਪਰਦਾ ਖੋਲਿ ਦਿਖਾਇਓ। ” 
-ਗਉ ੫, ੧੨੩", ੩:੧ (205) 
“ਅਪੁਨੇ ਜਨ ਕਾ ਪਰਦਾ ਢਾਕੈ। (ਭਾਵ ਇਜ਼ਤ ਰਖੇ) 
-ਗਉ ੫. ਸੁਖ ੧੭, ੪:੧ (285) 
(2) ਲੁਕਾ 
“ਭੂਮ ਕੇ ਮੁਸੇ ਤੂੰ ਰਾਖਤ ਪਰਦਾ ਪਾਛੈ ਜੀਅ ਕੀ ਮਾਨੀ। ” 
--.! -ਆਸਾ ੫, ੧੨੮, ੧":੨ (403) 


ਪਰਦਾਰਾ ---- ਪਰਾਈ ਇਸਤ੍ਰੀ 


“ਪਰਧਨ ਪਰਦਾਰਾ ਪਰਨਿੰਦਾ ਇਨ ਸਿਉ ਪ੍ਰੀਤਿ ਨਿਵਾਰਿ। ” 
-ਆਸਾ ੫, ੩੭, ੩੧ (379) 


“ਭਯਭੰਜਨੁ ਪਰ ਦੁਖ ਨਿਵਾਰੁ ਅਪਾਰੁ ਅਨੰਭਉ । ” 
- ਸਵ ੫, ਕਲ ੫:੨ (1407) 
ਪਰਦੂਖਨਾ---- ਦੂਜਿਆਂ ਦਾ ਬੁਰਾ ਚਿਤਵਨਾ 
“ਨਿੰਦ ਚਿੰਦ ਪਰਦੂਖਨਾ ਏ ਖਿਨ ਮਹਿ ਜਾਰੀ। ” 
-ਬਿਲਾ ੫, ੪੦, ੩:੧ (810) 





2649 


-ਆਸਾ ੫, ੫੭, ੧੧੨ (385) 


“ਕਈ ਕੋਟਿ ਪਰਦੇਸ ਭੂਮਾਹਿ। ” 
-ਗਉ ੫. ਸੁਖ ੧੦, ੨੮ (275) 


ਪਰਦੇਸਹਿ---- ਪਰਦੇਸਾਂ ਵਿਚ 


“ਦੇਸੂ ਛੋਡਿ ਪਰਦੇਸਹਿ ਧਾਇਆ। ”? 
-ਪੁਭਾ ੫, ਅਸ ੨, ੪:੩ (1348) 


ਪਰਦੇਸਨਿ---- ਦੂਸਰੇ ਦੇਸ ਦੀ ਵਸਨੀਕ 


““ਰੂਪਹੀਨ ਬੁਧਿ ਬਲ ਹੀਨੀ ਮੋਹਿ ਪਰਦੇਸਨਿ ਦੂਰ ਤੇ ਆਈ। ” 
-ਗਉ ੫. ੧੧੮”, ੧:੧ (204) 


-ਮਾਝ ੩, ਅਸ ੩੦. ੭੧੧ (127) 


“ਪਿਰੁ ਪਰਦੇਸੀ ਜੇ ਥੀਐ ਧਨ ਵਾਂਫੀ ਝੂਰੇਇ। ” 
-ਸਿਰੀ ੧, ਅਸ ੫, ੨੯੧ (56) 
“ਮਨੁ ਪਰਦੇਸੀ ਆਇਆ ਮਿਲਿਓ ਸਾਧ ਕੈ ਸੰਗਿ। ?( ਭਾਵ ਮੁਸਾਫਰ) 
-ਆਸਾ ੫, ਅਸ ੨, ੨੯੧ (431) 
“ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਘਰੇ। ” (ਭਾਵ ਭਟਕਣ ਵਾਲੇ) 
-ਆਸਾਂ ੪, ਛੰਤ ੨੧, ੧੧ (451) 
“ਅੰਧੁਲਾ ਨੀਚ ਜਾਤਿ ਪਰਦੇਸੀ ਖਿਨੁ ਆਵੈ ਤਿਲੁ ਜਾਵੈ । (ਭਾਵ ਬਿਗਾਨਾ, 
ਓਪਰਾ) 
-ਸੂਹੀ ੧, ੯, ੪:੧ (731) 
ਹੋਰ ਰੂਪ: 
ਪਰਦੇਸੀਆ- 
“ਕਰਹਲੇ ਮਨ ਪਰਦੇਸੀਆ ਕਿਉ ਮਿਲੀਐ ਹਰਿ ਮਾਇ। ”(ਹੇ ਪਰਦੇਸੀ) 
-ਗਉ ੪, ਕਰ੧, ੧:੧ (234) 


“ਪਰਦੇਸੁ ਝਾਗਿ ਸਉਦੇ ਕਉ ਆਇਆ। ”(ਭਾਵ ਹੋਰ ਜੂਨਾਂ ਵਿਚੋਂ” ਹੁੰਦਾ ਹੋਇਆ) 
-ਆਸਾ ੫. ੬, ੧੧ (372) 


ਪਰਦ੍ਰਿਸਟਿ --- ਪਰਾਏ ਧਨ- ਪਰਾਈ ਇਸਤ੍ਰੀ ਵਲ ਲੋਭ ਦ੍ਰਿਸ਼ਟੀ 


ਰ. 


“ਨੈਨਹੁ ਨੀਦ ਪਰਦ੍ਰਿਸਟਿ ਵਿਕਾਰ। ? 
-ਗਉਂ ੫, ੮੯, ੧:੧ (182) 





2650 


“ਪਰਦੋੋਹ ਕਰਤ ਬਿਕਾਰ ਨਿੰਦਾ ਪਾਪ ਰਤ ਕਰ ਝਾਰ। ” 
-ਸਾਰ ੫, ੧੨੯, ੨੧੧ (1229) 


“ਹਮ ਪਾਪੀ ਬਲਵੰਚੀਆ ਮੇਰੀ ਜਿੰਦੁੜੀਏ ਪਰਦੋ੍‌ਹੀ ਠਗ ਮਾਇਆ ਰਾਮ। ” 
- ਬਿਹਾ ੪, ਛੰਤ ੩, ੩੧ (539) 


“ਪਰਧਨ ਪਰ ਦਾਰਾ ਪਰ ਨਿੰਦਾ ਇਨ ਸਿਉ ਪ੍ਰੀਤਿ ਨਿਵਾਰਿ। ? 
-ਆਸਾ ੫. ੩੭, ੩੧ (379) 
ਹੋਰ ਰੂਪ: 
ਪਰਧਨੁ- 
“ਬਹੁ ਪਰਪੰਚ ਕਰਿ ਪਰਧਨੁ ਲਿਆਵੈ । ” 
(ਪਰਾਇਆ ਧਨ) 
-ਸੋਰ ਕਬ, ੯, ੧੧ (656) 


“ਆਪੇ ਵਡਾ ਆਪਿ ਹੈ ਪਿਆਰਾ ਆਪੇ ਹੀ ਪਰਧਾਣੁ। ” 


-ਸੋਰ ੪, ੫, ੪:੧ (606) 


ਮੁਖੀ, ਸ਼੍ਰੇਸ਼ਟ, ਉਤਮ, ਵਡਿਆਈ ਵਾਲਾ 
“ਜਿਨਾ ਸਤਿਗੁਰ ਸਿਉ ਚਿਤੁ ਲਾਇਆ ਸੇ ਪੂਰੇ ਪਰਧਾਨ। ”” 
-ਸਿਰੀ ੫, ੮੦, ੧:੧ (45) 
ਹੋਰ ਰੂਪ: 
ਪਰਧਾਨਾ- 
“ਤਿਤੁ ਸਾਖਾ ਮੂਲੁ ਪਤੁ ਨਹੀ ਡਾਲੀ ਸਿਰਿ ਸਭਨਾ ਪਰਧਾਨਾ। ”(ਮੁਖੀਏ, ਸ਼੍ਰੇਸਟ) 
-ਆਸਾ ੧, ਛੱਤ ੨, ੨:੪ (436) 
“ਪੰਚ ਲੋਕ ਵਸਹਿ ਪਰਧਾਨਾ। ”(ਪ੍ਰਧਾਨ ਹੋ ਕੇ) 
-ਮਾਰੂ ੧, ਸੋਲਾ ੧੯, ੩:੨ (1039) 
ਪਰਧਾਨਾਂ- 
“ਆਪੇ ਦਾਨਾਂ ਬੀਨਿਆ ਆਪੇ ਪਰਧਾਨਾਂ। (ਮੁਖੀ, ਪ੍ਧਾਨ) 
-ਬਿਹਾ ੪, ਵਾਰ ੧੯੧ (556) 
ਪਰਧਾਨਿ- 
“ ਤੂੰ ਸਤਵੰਤੀ ਤੂੰ ਪਰਧਾਨਿ । ”(ਮੁਖੀ/ ਸ਼੍ਰੇਸ਼ਟ ਇਸਤ੍ਰੀ) 
- ਆਸਾ ੫. ੫੨. ੩੯੧ (384) 
ਪਰਧਾਨੁ- 
“ਨਾਨਕ ਦਰਿ ਪਰਧਾਨੁ ਸੋ ਦਰਗਹਿ ਪੈਧਾ ਜਾਇ। ”(ਮੁਖੀ, ਸ਼੍ਰੇਸ਼ਟ, ਸ਼ਰੋਮਣੀ) 
-ਸਿਰੀ ੧, ੧੪, ੪:੩ (19) 
“ਹਰਿ ਸਜਣੁ ਗੁਰੁ ਸੇਵਦੇ ਗੁਰ ਕਰਣੀ ਪਰਧਾਨ। ” (ਮੁਖ/ਸ੍ੇਸ਼ਟ ਕਰਨੀ) 
- ਸਿਰੀ ੧, ੧੯, ੪੨ (21) 





2651 


“ਹਉ ਸੂਰਾ ਪਰਧਾਨੁ ਹਉ ਕੋ ਨਾਹੀ ਮੁਝਹਿ ਸਮਾਨੀ। ”(ਮੁੱਖੀ, ਚੋਧਰੀ, ਵਡਿਆਈ 
ਵਾਲਾ) 
-ਗਉ ੫. ਅਸ ੧੫, ੨੧ (242) 
“ਗੁਰਮੁਖਿ ਭਉ ਭੰਜਨੁ ਪਰਧਾਨੁ । ” (ਪ੍ਰਧਾਨ ਵਾਹਿਗੁਰੂ) 
_-ਰਾਮ ੧, ਸਿਗੋ ੩੬:੪ (942) 
ਪਰਧਾਨੇ- 
ਸਾ ਡੰਤਿ ਸਾਦੀ ਪਰਧਾਨੇ। ” (ਪ੍ਰਧਾਨ, ਸ਼੍ਰੋਮਣੀ, ਮੁਖੀ) 
-ਮਾਝ ੫, ੧੧, ੩:੧ (97) 
ਪਰਧਾਨੋ- 
“ਅਗਮ ਅਗੋਚਰੁ ਅਪਰ ਅਪਾਰਾ ਪਾਰਬੂਹਮੁ ਪਰਧਾਨੋ । ” 
-ਆਸਾ ੧, ਛੰਤ ੩, ੧:੩ (437) 


“ਹਰਿ ਦਾਸਨ ਕੀ ਆਗਿਆ ਮਾਨਤ ਤੇ ਨਾਹੀ ਫੁਨਿ ਗਰਭ ਪਰਨ। ”? 
- ਸਾਰ ੫, ੧੩, ੨:੨ (1206) 


ਹੋਰ ਰੂਪ: 
ਪਰਨਾ- 
““ਲੈਤ ਦੇਤ ਉਨੁ ਮੂਕਰਿ ਪਰਨਾ। ”(ਜਾਣਾ, ਪੈਣਾ) 


-ਆਸਾ ੫, ੮, ੧:੨ (372) 
“ਬਿਗਸੈ ਮਨੁ ਹੋਵੈ ਪਰਗਾਸਾ ਬਹੁਰਿ ਨ ਗਰਭੈ ਪਰਨਾ। ”(ਪੈਣਾ) 
-ਦੇਵ ੫, ੧੬, ੧:੨ (531) 
(2) ਆਸਰਾ, ਓਟ, ਟੇਕ 
- ਕਾਨ ੫, ੯, ੧":੧ (1299) 


ਪਰਨਾਰੀ ---- ਪਰਾਈ ਇਸਤ੍ਰੀ 
“ਇਸਤ੍ਰੀ ਤਜਿ ਕਰਿ ਕਾਮਿ ਵਿਆਖਿਆ ਚਿਤੁ ਲਾਇਆ ਪਰਨਾਰੀ। ” 
-ਮਾਰੂ ੧, ਅਸ ੭, ੬:੨ (1013) 
ਪਰਨਿੰਦਕਾ --- ਪਰਾਈ ਨਿੰਦਾ ਕਰਨ ਵਾਲੇ 
“ਓਇ ਆਪਿ ਡੁਬੇ ਪਰਨਿੰਦਕਾ ਸਗਲੇ ਕੁਲ ਡੋਬੇਨਿ। ? 
-ਰਾਮ ੩, ਵਾਰ ੧੦ਸ, ੩, ੨:੪ (951) 


-ਗਉ ੫. ਸੁਖ ੫, ੫:੧ (268) 


-ਗਉ ੫. ਬਾਅ ੩੭੫ (258) 





2652 


“ਪਰਪੰਚ ਬਿਆਧਿ ਤਿਆਗੈ ਕਵਰੇ । ? 
-ਗਉ ੧, ਅਸ ੧੧, ੧:੨ (225) 
“ਇਸੁ ਪਰਪੰਚ ਮਹਿ ਸਾਚੇ ਨਾਮ ਕੀ ਵਡਿਆਈ ਮਤੁ ਕੋ ਧਰਹੁ ਗੁਮਾਨਾ। ? 
-ਬਿਲਾ ੩, ੪, ੧:੨ (797) 
ਹੋਰ ਰੂਪ: 
ਪਰਪੰਚਿ- 
“ਪਧੈ ਪਾਰਿ ਨ ਪਵਹੀ ਮੂੜੇ ਪਰਪੰਚਿ ਤੂੰ ਪਲਚਿ ਰਹਿਆ। ” (ਸੰਸਾਰ ਵਿਚ) 
-ਆਸਾ ੩, ਪਟੀ ੧੦੧ (435) 
ਪਰਪੰਚੁ- 
“ਜਹ ਆਪਿ ਰਚਿਓ ਪਰਪੰਚੁ _ਅਕਾਰੁ । ”(ਸ਼੍ਰਿਸਟੀ) 
-ਗਉ ੫. ਸੁਖ ੨੧, ੭:੧ (291) 
(2) ਪਾਖੰਡ, ਛਲ ਧੋਖਾ 
“ਪਤਿ ਰਾਖੀ ਗੁਰਿ ਪਾਰਬ੍ਰਹਮ ਤਜਿ ਪਰਪੰਚ ਮੋਹ ਬਿਕਾਰ। ” 
- ਗਉਂ ੫. ਬਾਅ ੩੭ਸ:੧ (258) 
“ਕਰਿ ਪਰਪੰਚ ਉਦਰ ਨਿਜ ਪੋਖਿਓ ਪਸੁ ਕੀ ਨਿਆਈ ਸੋਇਓ। ” 
-ਸੋਰ ੯, ੧੦, ੧੨ (633) 
ਹੋਰ ਰੂਪ: 
ਪਰਪੰਚਿ- 
“ਪਰਪੰਚਿ ਵਿਆਪਿ ਰਹਿਆ ਮਨੁ ਦੋਇ । ”(ਛੱਲ ਵਿੱਚ) 
- ਗਉ ੧, ੭, ੩:੩ (153) 
ਪਰਪੰਚੁ- 
“ਮਨੁ ਨ ਸੁਹੇਲਾ ਪਰਪੰਚੁ ਹੀਲਾ। ” (ਧੋਖਾ, ਕਪਟ) 
-ਗਉਂ ੫, ੮੧, ੩:੪ 179 
“ਕਰਿ ਪਰਪੰਚੁ ਜਗਤ ਕਉ ਡਹਕੈ ਅਪਨੋ ਉਦਰੁ ਭਰੈ । ”(ਛੱਲ, ਕਪਟ) 
-ਦੇਵ ੯, ੧, ੧੨ (536) 


-ਬਸੰ ੩, ੬, ੩:੩ (1174) 


“ਝੂਠਾ ਪਰਪੰਚੁ ਜੋਰਿ ਚਲਾਇਆ। ” (ਪਸਾਰਾ, ਖੇਡ) 
-ਗਉ ਕਬ, ੬੦, ੨੨ (337) 


“ਅਪਰ ਪਰੰਪਰ ਪੁਰਖ ਸਿਉ ਪ੍ਰੇਮੁ ਲਾਗ੍ਰਂ ਬਿਨੁ ਭਗਵੰਤ ਰਸੁ ਨਾਹੀ ਅਉਰੈ ਕਾਮ 


-ਸਵ ੫. ਮਥੁ ੩:੩ (1408) 





2653 


ਪਰੰਪਰੁ- 
“ਏਕੋ ਏਕੁ ਸੁ ਅਪਰ ਪਰੰਪਰੁ ਪਰਖਿ ਖਜਾਨੈ ਪਾਇਦਾ। ”” 
-ਮਾਰੂ ੧, ਸੋਲਾ ੧੩, ੧੨੪੩ (1034) 
ਪਰਪੁਰਖਾ---- ਪਰਾਇਆ ਮਰਦ 
“ਜੈਸੀ ਪਰਪੁਰਖਾ ਰਤ ਨਾਰੀ। ”? 
-ਭੈਰ ਨਾਮ, ੭, ੨੧੧ (1164) 
ਪਰਪੂਰਨ ---- ਸੰਪੂਰਨ, ਪੂਰੀ ਤਰਾਂ ਭਰਪੂਰ 
“ਨਿਰਮਲ ਨਾਮੁ ਸੁਧਾ ਪਰਪੂਰਨ ਸਬਦ ਤਰੰਗ ਪ੍ਰਗਟਿਤ ਦਿਨ ਆਗਰੁ । ” 
-ਸਵ ੪, ਮਥੁ ੪੧ (1404) 
ਅਨੰਦਿਤ ਹੋ ਕੇ ਖਿੜ/ ਪ੍ਰਸੰਨ ਹੋ ਕੇ 
“ਪਰਫੜੁ ਚਿਤ ਸਮਾਲਿ ਸੋਇ ਸਦਾ ਸਦਾ ਗੋਬਿੰਦੁ। ? 
- ਬਸੰ ੧, ੧, ੧:੨ (1168) 


ਹੋਰ ਰੂਪ: 


=੩੩ 


ਪਰਫੜੈ- 
“ਸਤਸੰਗੇ ਮਨੁ ਪਰਫੜੈ ਮਿਲਿ ਮੇਘ ਧਰ ਸੁਹਾਗ। (ਅਨੰਦਿਤ ਹੁੰਦਾ ਹੈ) 
-ਮਲਾ ੫. ੨੭, ੧੧ (1272) 
ਪਰਫੁਲਿਤ---- ਖਿੜਦੇ/ਖਿੜੇ 
“ਜਿਉ ਉਦਿਆਨ ਕੁਸਮ ਪਰਫੁਲਿਤ ਕਿਨਹਿਨ ਘੁਾਉ ਲਇਓ। ” 
-ਗਉ ਕਬ, ੫੯, ੨:੧ (336) 
ਪ੍ਰਫੁਲਿਤ ਹੁੰਦਾ ਹੈ, ਖਿੜਦਾ ਹੈ, ਅਨੰਦਿਤ ਹੁੰਦਾ ਹੈ 
“ਸਾਧ ਕੈ ਸੰਗਿ ਸਦਾ ਪਰਫੁਲੈ। ”” 
-ਗਉ ੫. ਸੁਖ ੭, ੨:੨ (271) 


“ਸਾਦ ਕੀਤੇ ਦੁਖ ਪਰਫੁੜੇ ਪੂਰਬਿ ਲਿਖੇ ਮਾਇ। ” 
-ਮਾਰੂ ੧, ੧, ੨:੧ (989) 


“ਜਿਤੁ ਡਿਠੈ ਤਨੁ ਪਰਫੁੜੈ ਚੜੈ ਚਵਗਣਿ ਵੰਨੁ । ? 
-ਸਲੋ ੧, ੩੦:੪ (1412) 
ਪਰਫੂਲਤਾ---- ਖਿੜਿਆ/ ਪਰਫੁਲਤ ਰਹਿੰਦਾਹੈ 
“ਪਰਫੂਲਤਾ ਰਹੇ । ” 
-ਬਸੰ ੫, ੧੮, ੧:੪ (1185) 
ਪਰਫੂਲਿਤ---- ਅਨੰਦਿਤ ਹੋ ਗਈ, ਖਿੜ ਗਈ 
“ਆਤਮ ਜੋਤਿ ਭਈ ਪਰਫੂਲਿਤ ਪੁਰਖੁ ਨਿਰੰਜਨੁ ਦੇਖਿਆ ਹਜੂਰਿ। ” 
-ਸਾਰ ੪, ੧, ੧:੨ (1198) 





2654 


“ਕਹ ਪਿੰਗੁਲ ਪਰਬਤ ਪਰਭਵਨ । ”? 
-ਗਉ ੫, ਸੁਖ ੪, ੬:੭ (267) 
ਹੋਰ ਰੂਪ: 
ਪਰਬਤਿ- 
“ਸੁਇਨੇ ਕੈ ਪਰਬਤਿ ਗੁਫਾ ਕਰੀ ਕੈ ਪਾਣੀ ਪਇਆਲਿ। ? (ਪਹਾੜ ਵਿਚ) 
-ਮਾਝ ੧ ਵਾਰ ੪ਸ, ੧, ੧੧ (139) 
ਪਰਬਤੁ- 
“ਉਊਚਉ ਪਰਬਤੁ _ਗਾਖੜੋ ਨਾ ਪਉੜੀ ਤਿਤੁ ਤਾਸੁ । ” 
-ਸਿਰੀ ੧, ਅਸ ੧੬, ੧:੨ (63) 
“ਕਹਤ ਕਬੀਰ ਸੁਨਹੁ ਰੇ ਸੰਤਹੁ ਕੀਟੀ ਪਰਬਤੁ ਖਾਇਆ। ” 
-ਆਸਾ ਕਬ, ੬, ੪੧੧ (477) 
(ਮਹਾਨਕੋਸ਼ ਇਥੇ ਅਰਥ “ਅੰਹਕਾਰ? ਦੇ ਕਰਦਾ ਹੈ) 


“ਪਾਂਚ ਪਚੀਸ ਮੋਹ ਮਦ ਮਤਸਰ ਆਡੀ ਪਰਬਲ ਮਾਇਆ। ”? 
-ਭੈਰ ਕਬ, ੧੭, ੧:੧ (1161) 


“ਅਹੰਬੁਧਿ ਪਰਬਾਦ ਨੀਤ ਲੋਭ ਰਸਨਾ ਸਾਦਿ। ” 
-ਬਿਲਾ ੫, ੩੮, ੧:੧ (810) 


-ਗਉ ੫. ਸੁਖ ੫, ੭:੩ (269) 


“ਨਾਨਕ ਜਿਸ ਨੋ ਹਰਿ ਮਿਲਾਏ ਸੋ ਸਰਬ ਗੁਣ ਪਰਬੀਨਾ । (ਪੂਰਨ) 
-ਬਿਹਾ ੫, ਛੰਤ ੯, ੪:੬ (548) 


ਪਰਬੋਧਹ ---- ਪ੍ਰਬੁੱਧ ਕਰੀਏ, ਸਮਝੀਐ 
“ਚਲੁ ਚਲੁ ਸਖੀ ਹਮ ਪ੍ਰਭੁ ਪਰਬੋਧਹ ਗੁਣ ਕਾਮਣ ਕਰਿ ਹਰਿ ਪਰ੍ਭੁ ਲਹੀਆ। ” 
-ਬਿਲਾ ੪, ਅਸ ੫, ੪:੧ (836) 
ਹੋਰ ਰੂਪ: 
ਪਰਬੋਧਹਿ- 
“ਜਗੁ ਪਰਬੋਧਹਿ ਮੜੀ ਬਧਾਵਹਿ। ? (ਸਮਝਾਉਂਦਾ, ਉਪਦੇਸ਼ ਦੇਦਾ) 
-ਰਾਮ ੧, ਅਸ ੨, ੧੧ (903) 
ਪਰਬੋਧਹੁ- 
“ਆਪਣਾ ਮਨੁ ਪਰਬੋਧਹੁ ਬੂਝਹੁ ਸੋਈ । ”(ਜਗਾਓ, ਗਿਆਨ ਬਧ ਕਰੋ) 
-ਗਉ ੩, ਅਸ ੨, ੪:੧ (230) 
“ਮਨੁ ਪਰਬੋਧਹੁ ਹਰਿ ਕੈ ਨਾਇ। ”(ਸਮਝਾਓ) 





2655 


-ਗਉ ੫. ਸੁਖ ੧੯, ੩:੧ (288) 


ਪਰਬੋਧਦਾ---- ਸਿਖਿਆ ਦੇੱਦਾ 
“ਦੂਜੈ ਭਾਇ ਜਗਤੁ ਪਰਬੋਧਦਾ ਨਾ ਬੂਝੈ ਬੀਚਾਰੁ । ” 
-ਸਿਰੀ ੪, ਵਾਰ ੧੦ਸ, ੩, ੧:੩ (86) 
ਗਿਆਨ ਹੋਇਆ, ਜਾਗਿਆ 
“ਸਾਧ ਸੰਗਤਿ ਮਹਿ ਮਨੁ ਪਰਬੋਧਾ। ”? 
-ਕਾਨ ੫, ੩, ੨:੨ (1298) 
ਹੋਰ ਰੂਪ: 
ਪਰਬੋਧਿਆ- 
“ਗੁਰਿ ਤੁਠੈ ਮਨੁ ਪਰਬੋਧਿਆ ਹਰਿ ਪੀਆ ਰਸੁ ਗਟ ਕੇ। (ਪ੍ਰਬੁੱਧ ਕੀਤਾ, 
ਗਿਆਨਵਾਨ ਕੀਤਾ, ਜਗਾਇਆ) 
- ਸ਼ੂਹੀ 8, ੧, ੧੨ (731) 
ਪਰਬੋਧੈ- 
“ਸੋ ਪੰਡਿਤੁ ਜੋ ਮਨੁ ਪਰਬੋਧੈ। ” (ਸਮਝਾਵੈ, ਸਿਖਿਆ ਦੇਵੇ) 
-ਗਉ ੫. ਸੁਖ ੯, ੪:੧ (274) 
ਭੂਮਣ ਕਰਨਾ, ਘੁੰਮਣਾ 
“ਏਹੁ ਜੋਗੁ ਨ ਹੋਵੈ ਜੋਗੀ ਜਿ ਕੁਟੰਬੁ ਛੋਡਿ ਪਰਭਵਣੁ ਕਰਹਿ। ”” 
-ਰਾਮ ੩, ਅਸ ੧, ੮:੧ (909) 
ਫਿਰਨਾ, ਘੁੰਮਣਾ 
“ਹਰਿ ਦਰਸਨ ਕਉ ਹਰਿ ਦਰਸਨ ਕਉ ਕੋਟਿ ਕੋਟਿ ਤੇਤੀਸ ਸਿਧ ਜਤੀ ਜੋਗੀ ਤਟ 
ਤੀਰਥ ਪਰਭਵਨ ਕਰਤ ਰਹਤ ਨਿਰਾਹਾਰੀ। ”” 
-ਸਾਰ ੪, ੧੧, ੧:੧ (1201) 
ਉਸ ਸਮੇ ਜਦੋਂ ਪ੍ਰਭਾ (ਰੋਸ਼ਨੀ) ਉਗਦੀ ਹੈ, ਤੜਕੇ, ਸਵੇਰੇ, ਭੋਰ ਸਮੇੱ 
“ਜੈਸੇ ਰੈਣਿ ਪਰਾਹੁਣੇ ਉਠਿ ਚਲਸਹਿ ਪਰਭਾਤਿ। ”” 
-ਸਿਰੀ ੫, ੯੨, ੨੧੧ (50) 
ਸਵੇਰੇ ਸਮੇੱ 
“ਇਕਿ ਪੜਹਿ ਸੁਣਹਿ ਗਾਵਹਿ ਪਰਭਾਤਿਹਿ ਕਰਹਿ ਇਸ੍ਾਨੁ। ” 
-ਸਵ ੪, ਗਯੰ ੪:੨ (1402) 
ਪਰਭਾਤੀ ---- ਸਵੇਰੇ, ਭੌਰ ਸਮੇੱ 
“ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤਸਰਿ ਨਾਵੈ । ? 
-ਗਉ ੪, ਵਾਰ ੧੧ਸ, ੪, ੨੨ (305) 


ਹੋਰ ਰੂਪ: 

ਪਰਭਾਤੇ- 

“ਤੁਝ ਹੀ ਮਨ ਰਾਤੇ ਅਹਿਨਿਸਿ ਪਰਭਾਤੇ ਹਰਿ ਰਸਨਾ ਜਪਿ ਮਨ ਰੇ । (ਸਵੇਰੇ) 
-ਸੋਰ ੧, ੫, ੨੨ (597) 





2656 


“ਜਿਤੁ ਮਿਲਿਐ ਪਰਮ ਗਤਿ ਪਾਈਐ। ” 


-ਸਿਰੀ ੧, ਅਸ ੨੮, ੪:੨ (71) 
“ਹਉ ਪਾਪੀ ਪਤਿਤੁ ਪਰਮ ਪਾਖੰਡੀ ਤੂ ਨਿਰਮਲੁ ਨਿਰੰਕਾਰੀ । ”(ਮਹਾਂਪਾਖੰਡੀ) 
-ਸੋਰ ੧, ੫, ੧੧ (596) 
ਹੋਰ ਰੂਪ: 
ਪਰਮੰ- 
“ਭਵ ਭੂਤ ਭਾਵ ਸਮਬ੍ਹਿਅੰ ਪਰਮੰ ਪ੍ਰਸੰਨ ਮਿਦੰ। ” 
- ਗੂਜ ਜੈਦੇ, ੧, ੨:੨ (526) 
(1) ਪੂਰਨ ਮਨੁੱਖ ਭਾਵ ਬ੍ਰਹਮ ਗਿਆਨੀ 
“ਨਾਮਿ ਰਤੇ ਪਰਮਹੰਸ ਬੈਰਾਗੀ ਨਿਜਘਰਿ ਤਾੜੀ ਲਾਈ ਹੇ । ? 
-ਮਾਰੂ ੩, ਸੋਲਾ ੩, ੩:੩ (1046) 
ਹੋਰ ਰੂਪ: 


ਸਚੁ ਜੋਤਿ ਅਪਾਰ। ”! (ਭਾਵ ਗੁਰਮੁੱਖ) 
-ਗਉ ੧, ਅਸ ੧੫, ੫:੨ (227) 

(2) ਚਾਰ ਤਰ੍ਹਾਂ ਦੇ ਸੰਨਿਆਸੀਆਂ ਵਿਚੋ ਸਭ ਤੋਂ" ਸ਼੍ਰੇਸ਼ਟ, ਇਹ ਵੰਡ ਹੈ। 
ਕੁਟੀਚਕ, ਵਹੂਦਕ, ਹੰਸ ਅਤੇ ਪਰਮਹੰਸ 
“ਕਲਿ ਮਹਿ ਪ੍ਰੇਤ ਜਿਨੀ ਰਾਮੁ ਨ ਪਛਾਤਾ ਸਤਜੁਗਿ ਪਰਮਹੰਸੁ ਬੀਚਾਰੀ। ? 

-ਭੈਰ ੩, ੧੬, ੧:੧ (1131) 
(1) ਉਤਮ ਗਤੀ, ਮੁਕਤੀ 
“ਸੁਣਿ ਸੁਣਿ ਹੋਵੈ ਪਰਮਗਤਿ ਮੇਰੀ। ”” 

-ਮਾਝ ੫, ੩੦, ੧੧੨ (103) 


-ਭੈਰ ੫, ੫, ੧":੨ (1137) 


-ਗਉ ੫. ਬਾਅ ੨੩੭ (255) 


“ਨਾਨਕ ਨਾਮੁ ਧਿਆਇ ਪੂਰਨ ਸਾਧ ਸੰਗਿ ਪਾਈ ਪਰਮਗਤੇ । ” 
-ਆਸਾ ਛੰਤ ੫, ੯, ੨:੬ (458) 
ਪਰਮਤਤ ---- (1) ਆਤਮ ਗਿਆਨ, ਊਚਾ/ ਗੂੜ੍ਹ ਗਿਆਨ 
“ਪੀਪਾ ਪੁਣਵੈ ਪਰਮਤਤੁ ਹੈ ਸਤਿਗੁਰੁ ਹੋਇ ਲਖਾਵੈ । ” 





2657 


- ਧਨਾ ਪੀਪਾ, ੧, ੨:੨ (695) 
ਹੋਰ ਰੂਪ: 
ਪਰਮਤੰਤ- 
“ਬਾਬਾ ਜੁਗਤਾ ਜੀਉ ਜੁਗ ਜੋਗੀ ਪਰਮਤੰਤ ਮਹਿ ਜੋਗੰ। ” 

-ਆਸਾ ੧, ੩੭, ੧":੧ (360) 
(2) ਭਾਵ ਵਾਹਿਗੁਰੂ, ਪ੍ਰਭੂ 
“ਅੰਤਰਿ ਰਤਨੁ ਪਦਾਰਥੁ ਮੇਰੈ ਪਰਮਤਤੁ ਵੀਚਾਰੋ। ? 

-ਸੂਹੀ ੧, ਛੰਤ ੨, ੩੩ (764) 
ਹੋਰ ਰੂਪ: 
ਪਰਮਤੰਤੁ- 
“ਆਪੇ ਤੰਤੁ ਪਰਮਤੰਤੁ ਸਭੁ ਆਪੇ ਆਪੇ ਠਾਕੁਰੁ ਦਾਸੁ ਭਇਆ। ”(ਤੱਤਾਂ ਦਾ ਤੱਤ 
ਭਾਵ ਪਰਮਤੰਤ ਅਰਥਾਤ ਵਾਹਿਗੁਰੂ) 

-ਬਿਹਾ ੪, ਵਾਰ ੧੩:੧ (553) 


ਮਹਲ ਅਸਚਰਜ 
““ਪਰਮਦਭੁਤੰ ਪਰਕ੍ਰਿਤਿ ਪਰੰ ਜਦਿ ਚਿੰਤਿ ਸਰਬ ਗਤੰ।” 
-ਗੂਜ ਜੈਦੇ, ੧, ੧੨ (526) 


ਪਰਮਨਿਧਾਨ -- ਵਡਾ ਖਜ਼ਾਨਾ ਭਾਵ ਪ੍ਰਭੂ ਨਾਮ 
“ਮਿਲਿ ਸੰਗਤਿ ਤਜਿ ਅਭਿਮਾਨ ਕਹੁ ਨਾਨਕ ਪਾਏ ਹੈ ਪਰਮ ਨਿਧਾਨ। ” 


- ਦੇਵ ੫, ੩੪, ੨੩ (535) 
ਹੋਰ ਰੂਪ: 
ਪਰਮਨਿਧਾਨੁ- 
“ਸੋ ਸਤਿਗੁਰੂ ਸਾ ਸੇਵਾ ਸਤਿਗੁਰ ਕੀ ਸਫਲ ਹੈ ਜਿਸ ਤੇ ਪਾਈਐ 
ਪਰਮਨਿਧਾਨੁ । ”(ਵਡਾ ਖਜਾਨਾ, ਨਿਧੀਆਂ ਦਾ ਘਰ, ਸੁਖਾਂ ਦਾ ਘਰ ਭਾਵ ਪ੍ਰਭੂ ਨਾਮ) 


(1) ਮਨ ਤੋ ਪਰੇ, ਜਿਸ ਨੂੰ ਮਨ ਨਹੀ' ਜਾਣ ਸਕਦਾ 
“ਜੋ ਜਨ ਪਰਮਿਤਿ ਪਰਮਨੁ _ਜਾਨਾ। ? 
-ਗਉ ਕਬ, ੧੦, ੧:੧ (325) 
(2) ਦੂਜੇ ਦਾ ਦਿਲ 
“ਜਿਉ ਮਨੁ ਦੇਖਹਿ ਪਰਮਨੁ _ਤੈਸਾ। ? 
-ਪ੍ਰਭਾ ੧, ਅਸ ੧, ੩:੧ (1342) 


ਪਰਮਪਦ ---- ਉੱਚੀ ਪਦਵੀ, ਭਾਵ ਮੁਕਤੀ 


“ਸੰਤ ਚਾਰਣ ਗੁਰ ਸੇਵਾ ਲਾਗੇ ਤਿਨੀ ਪਰਮਪਦ ਪਾਏ ਰਾਮ। ? 
-ਸੂਹੀ ੫, ਛੰਤ ੫, ੩:੨ (780) 


ਹੋਰ ਰੂਪ: 

ਪਰਮਪਦੁ- 

“ਗੁਰ ਪਰਸਾਦਿ ਪਰਮਪਦੁ ਪਾਇਆ ਸੂਕੇ ਕਾਸਟ ਹਰਿਆ। (ਉਚੀ ਪਦਵੀ ਭਾਵ 
ਮੁਕਤੀ) 





2658 


-ਗੂਜ ੫, ਸੋਦ ੫, ੧":੨ (10) 


ਪਰਮਪੁਰਖ --- ਉਚਾ (ਸ੍ਰੇਸ਼ਟ) ਪੁਰਖ ਭਾਵ ਪ੍ਰਭੂ 
“ਓਇ ਪਰਮ ਪੁਰਖ ਦੇਵਾਧਿ ਦੇਵ। ” 


-ਬਸੰ ਕਬ, ੪, ੫:੧ (1194) 


ਪਰਮ ਬੈਸਨੋ -- ਸਭ ਤੋਂ' ਸ਼੍ਰੇਸ਼ਟ ਵਿਸ਼ਨੂ ਭਗਤ 
“ਪਰਮ ਬੈਸਨੋ ਪ੍ਰਭ ਪੇਖਿ ਹਜੂਰਿ। ” 


-ਭੈਰ ੫, ੪੦, ੧:੪ (1147) 


(1) ਸੁੰਗਧਦਾਰ ਵਸਤੂਆਂ ਨੂੰ ਮਿਲਾ (ਕੁੱਟ) ਕੇ ਬਣਾਈ ਸੁਗੰਧ 
“ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ। ” 
-ਸਿਰੀ ੧, ੪, ੨:੧ (15) 
(2) ਚੰਦਨ- 
“ਇਆ ਦੇਹੀ ਪਰਮਲ ਮਹ ਕੰਦਾ। ? 
- ਗਉਂ ਕਬ, ੧੨, ੨੧ (325) 
“ਅਕਹੁ ਪਰਮਲ ਭਏ ਅੰਤਰਿ ਵਾਸਨਾ ਵਸਾਈ। ”? 
-ਵਡ ੩, ਅਸ ੨, ੫:੨ (565) 
(3) ਸੁਗੰਧਤ, ਰਸੀਲਾ 
“ਫੁਨਿ ਗੁਰੂ ਪਰਮਲ ਸਰਸ ਕਰਤ ਕੰਚਨੁ ਪਰਸ ਮੈਲੁ ਦੁਰਮਤਿ ਹਿਰਤ ਸਬਦਿ ਗੁਰੁ 
ਧਾਈਐ। ”” 
-ਸਵ ੪, ਨਲ ੧੫:੩ (1401) 
ਪਰਮਲਾਦਿ --- ਪਰਮਲ ਚੰਦਨ ਆਦਿ ਸੁਗੰਧਤ ਵਸਤੂ 
“ਸਰਬੇ ਆਦਿ ਪਰਮਲਾਦਿ ਕਾਸਟ ਚੰਦਨੁ ਭੈਇਲਾ। ” 
-ਪ੍ਰਭਾ ਨਾਮ, ੨, ੨੪੨ (1351) 
ਪਰਮਲੀਓ --- ਸੁਗੰਧ ਵਾਗੂੰ 
“ਲੈ ਨ ਲਾਛੇ ਪਾਰ ਮਲੋ ਪਰਮਲੀਓ ਬੈਠੋ ਰੀ ਆਈ। ” 
-ਗੂਜ ਨਾਮ, ੨, ੧:੧ (525) 
(1) ਸੁੰਗਧੀ 
“ਨਾਉ ਨੀਰੁ ਚੰਗਿਆਈਆ ਸਤੁ ਪਰਮਲੁ ਤਨਿ ਵਾਸੁ । ” 
-ਸਿਰੀ ੧, ੫, ੩:੧ (16) 
(2) ਪਰਾਈ ਮੈਲ 
“ਕਾਈ ਆਸ ਨ ਪੁੰਨੀਆ ਨਿਤ ਪਰਮਲੁ _ਹਿਰਤੇ । ” 
- ਗਉ ੪, ਵਾਰ ੩੨:੪ (317) 
(3) ਚੰਦਨ- 
“ਨਾਮ ਪਰਮਲੁ ਹਿਰਦੈ ਰਹਿਆ ਸਮਾਇ। ” 
-ਵਡ ੩, ੭, ੩੧੨ (560) 
(4) ਸੁਗੰਧਤ, ਸੁਗੰਧੀ ਵਾਲਾ 
“ਚੰਦਨ ਭਗਤਾ ਜੋਤਿ ਇਨੇਹੀ ਸਰਬੇ ਪਰਮਲੁ ਕਰਣਾ । ” 
-ਤਿਲੰ ੧, ੨, ੨੨ (721) 





2659 


“ਪਰਮਾਣੋ _ਪਰਜੰਤ ਆਕਾਸਹ ਦੀਪ ਲੋਅ ਸਿਖੰਡਣਹ। ” 
-ਗਾਥਾ ੫. ੨੯੧ (1360) 
ਪਰਮਆਤਮਾ, ਪ੍ਰਭੂ ਪਾਰਬ੍ਰਹਮ 
“ਜਿਨੀ ਆਤਮੁ ਚੀਨਿਆ ਪਰਮਾਤਮੁ ਸੋਈ। ” 
- ਆਸਾ ੧, ਅਸ ੨੦, ੬੧ (421) 


ਬਹੁਤੀ ਮਸਤੀ, ਕਮਲਾਪਨ ਭਾਵ ਭੁਲੇਖਾ 
“ਸਾਧਸੰਗਿ ਗਾਏ ਗੁਨ ਗੋਬਿੰਦ ਬਿਨਸਿਓ ਸਭੁ ਪਰਮਾਦੁ । ” 
-ਸਾਰ ੫, ੧੧੭, ੧:੨ (1226) 
ਸਭ ਤੋ” ਪਹਿਲਾਂ, ਆਦਿ ਤੇ 
“ਪਰਮਾਦਿ ਪੁਰਖਮਨੋ ਪਿਮੰ ਸਤਿ ਆਦਿ ਭਾਵ ਰਤੰ। ”” 
-ਗੂਜ ਜੈਦੇ, ੧, ੧:੧ (526) 


-ਪ੍ਰਭ ੧, ਅਸ ੨, ੫੧ (1342) 


ਪਾਗਲਪਣ) 
-ਰਾਮ ੧, ਓਅੰ ੨੬੨ (933) 


-ਗਉ ੫. ੧੧੦, ੧:੪ (201) 


-ਗਉ ੫. ਸੁਖ ੨੪, ੨੨ (295) 
(2) ਮਹਾਨ ਅਨੰਦ, ਪੂਰਨ ਅਨੰਦ 
“ਬ੍ਹਮ ਗਿਆਨੀ ਕੈ ਮਨਿ ਪਰਮਾਨੰਦ । ? 
-ਗਉ ੫. ਸੁਖ ੮, ੫:੭ (273) 
(3) ਜਿਲਾ ਸੋਲਾਪੁਰ ਦੇ ਪਿੰਡ ਬਾਰਸੀ ਦਾ ਵਸਨੀਕ ਇਕ ਭਗਤ ਜਿਸ ਦਾ ਇਕ 
ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਾਰੰਗ ਰਾਗ ਵਿਚ ਦਰਜ਼ ਹੈ 
“ਪਰਮਾਨੰਦ ਸਾਧ ਸੰਗਤਿ ਮਿਲਿ ਕਥਾ ਪੁਨੀਤ ਨ ਚਾਲੀ। ”” 
-ਸਾਰ ਪਰ, ੧, ੩੨ (1253) 
(4) ਪਰਸੁਖੀ, ਪੂਰਨ ਅਨੰਦ ਵਾਲੇ 
“ਬੰਦਹਿ ਜੋ ਚਰਣ ਸਰਣਿ ਸੁਖੁ ਪਾਵਹਿ ਪਰਮਾਨੰਦ ਗੁਰਮੁਖਿ ਕਹੀਅੰ। ? 
-ਸਵ ੪, ਗਯੰ_੧:੧੮ (1401) 


ਪਰਮ ਅਨੰਦ ਸਰੂਪ, ਪ੍ਰਭੂ, ਵਾਹਿਗੁਰੂ 
“ਜੋ ਨ ਸੁਨਹਿ ਜਸੁ ਪਰਮਾਨੰਦਾ। ” 





2660 


-ਗਉਂ ੫, ੧੧੧, ੩:੧ (188) 


€) 


ਪਰਮਾਨੰਦੁ---- (1) ਮਹਾਨ ਸੁਖ, ਪੂਰਨ ਆਨੰਦ, ਉਚੇ ਤੋ ਉਚਾ ਅਨੰਦ 
“ਗੁਰਮਤਿ ਪਾਏ ਪਰਮਾਨੰਦੁ । ? 
-ਗਉ ੧, ੧੨, ੩:੪ (154) 


(2) ਮਹਾਂ ਅਨੰਦ ਸਰੂਪ ਪ੍ਰਭੂ 


-ਗਉ ੫, ੧੬੪, ੩:੨ (199) 


-ਗਉ ੪, ਵਾਰ ੨ਸ, ੪, ੧:੪ (301) 


ਪਰਮਾਰਥ---- ਆਤਮ-ਵਿਦਿਆ, ਪਰਮਾਰਥ 
“ਇੰਦੀ ਸਬਲ ਨਿਬਲ ਬਿਬੇਕ ਬੁਧਿ ਪਰਮਾਰਥ ਪਰਵੇਸ ਨਹੀ। ? 
-ਸੋਰ ਰਵਿ, ੩, ੨੨ (658) 


ਪਰਮਾਰੰਥ---- ਪਰਮਾਰਥੀ, ਆਤਮ ਮਾਰਗ ਦੇ ਖੋਜੀ 
“ਹਰਿ ਗੁਣ ਗਾਵਹਿ ਮਿਲਿ ਪਰਮਾਰੰਥ। ” 


-ਆਸਾ ੧, ਅਸ ੪, ੬੪ (413) 


ਪਰਮਾਰਥੁ---- (1) ਆਤਮ-ਗਿਆਨ 

“ਗੁਰ ਕੈ ਸਬਦਿ ਸਮਾਈਐ ਪਰਮਾਰਥੁ ਜਾਣੈ । ” 

-ਆਸਾ ੧, ੧੫, ੨:੨ (419) 
(2) ਪਰਮ ਅਰਥ, ਸਭ ਤੋ ਉਚਾਮਸ਼੍ਰੇਸ਼ਟ ਧਨ 
“ਸੁੰਨ ਸਮਾਧਿ ਮਹਾ ਪਰਮਾਰਥੁ ਤੀਨਿ ਭਵਣ ਪਤਿ ਨਾਮੰ। ”? 

-ਸੋਰ ੧, ਅਸ ੧, ੫:੧ (634) 
“ਗੁਰ ਪ੍ੁਸਾਦਿ ਪਾਈਐ ਪਰਮਾਰਥੁ ਸਤ ਸੰਗਤਿ ਸੇਤੀ ਮਨੁ ਖਚਨਾ। ” 

-ਸਵ ੪, ਗਯੰ ੧੩੪ (1403) 
(3) ਮਹਾਂ ਤਤ 
“ਬਿਆਸ ਬਿਚਾਰਿ ਕਹਿਓ ਪਰਮਾਰਥੁ ਰਾਮ ਨਾਮ ਸਰਿ ਨਾਹੀ। ”” 

-ਸੋਰ ਰਵਿ, ੪, ੨:੪ (658) 


ਪਰਮਿਤਿ ---- (1) ਜਿਸ ਦਾ ਮਿਤਿ (ਅੰਦਾਜ਼ਾ) ਨਾ ਲਾਇਆ ਜਾ ਸਕੇ, ਮਿਣਤੀ ਤੋ ਪਰੇ 
“ਪਾ ਪਰਮਿਤਿ ਪਾਰੁ ਨ ਪਾਇਆ। ” 
-ਗਉ ੫. ਬਾਅ ੩੭:੧ (258) 
(2) ਯਥਾਰਥ ਗਿਆਨ, ਪੁਮਾਣ ਦੁਆਰਾ ਪ੍ਰਾਪਤ ਗਿਆਨ 
“ਸੁਰਤਿ ਸਿਮ੍ਰਿਤਿ ਦੁਇ ਕੰਨੀ ਮੁੰਦਾ ਪਰਮਿਤਿ ਬਾਹਰਿ ਖਿੰਥਾ। ”” 
-ਗਉ ਕਬੁ, ੫੩, ੧:੧ (334) 





2661 


ਪਰਮਿਤ੍ਰੀ ---- ਪਰਾਏ ਮਿਤ੍ਹਾਂ ਦੀ, ਜ਼ਾਹਿਰਾ ਮਿਤ੍ਹਾਂ ਦੀ, ਦਿਖਾਵੇ ਦੇ ਮਿਤ੍ਹਾਂ ਦੀ 
“ਜੇ ਕਿਛੁ ਆਸ ਅਵਰ ਕਰਹਿ ਪਰਮਿਤ੍ਰੀ ਮਤ ਤੂੰ ਜਾਣਹਿ ਤੇਰੈ ਕਿਤੈ ਕੰਮਿ 
ਆਈ। ”” 
-ਗੋਂਡ ੪, ੧, ੩:੧ (859) 


ਪਰਮੇਸਰ ---- ਪਰਮ ਈਸ਼ਵਰ, ਸਭ ਤੋਂ ਵੱਡਾ ਸੁਆਮੀ, ਪ੍ਰਭੂ 
“ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ। ”” 


-ਮਾਝ ੫, ਬਾਰਾ ੯੨ (135) 
ਹੋਰ ਰੂਪ: 
ਪਰਮੇਸਰਾ- 
“ਜੀਅ ਜੰਤ ਸਭਿ ਤੁਝੁ ਧਿਆਵਹਿ ਪੁਰਖਪਤਿ ਪਰਮੇਸਰਾ। ”(ਹੇ ਪੁਰਖਾਂ ਦੇ ਮਾਲਕ 
ਪਰਮੇਸਰਾ) 
-ਰਾਮ ੫. ਛੰਤ ੨, ੩:੩ (925) 
ਪਰਮੇਸਰਿ- 
“ਮੀਹੁ ਪਾਇਆ ਪਰਮੇਸਰਿ ਪਾਇਆ। (ਪਰਮੇਸਰ ਨੇ) 
-ਮਾਝ ੫. ੩੯, ੧:੧ (105) 
ਪਰਮੇਸਰੁ- 
“ਅਬਿਨਾਸੀ ਪੁਰਖੁ ਪਾਇਆ ਪਰਮੇਸਰੁ ਬਹੁ ਸੋਭ ਖੰਡ ਬ੍ਰਹਮੰਡਾ ਹੇ । ”(ਪ੍ਰਭੂ) 
-ਗਉ ੪. ਸੋਹ ੪, ੩੨ (13) 
ਪਰਮੇਸਰੈ- 
“ਰੰਗਿ ਰਤੇ ਪਰਮੇਸਰੈ ਜਨ ਨਾਨਕ ਤਿਨ ਬਲਿ ਜਾਤ। ” (ਪ੍ਰਭੂ ਦੇ) 
-ਗਉ ੫, ੧੬੯, ੪:੨ (218) 
ਪਰਮੇਸਰੋ- 
“ਪਾਰਬ੍ਰਹਮੁ ਪਰਮੇਸਰੋ ਸਭ ਬਿਧਿ ਜਾਨਣਹਾਰ। ” 
-ਗਉ ੫, ਥਿਤੀ ੧੬:੫ (300) 
ਪਰਮੇਸੁਰ- 
“ਗਿਆਨ ਧਿਆਨ ਪੂਰਨ ਪਰਮੇਸੁਰ ਪ੍ਰਭੁ ਸਭਨਾ ਗਲਾ ਜੋਗਾ ਜੀਉ। ” 
-ਮਾਝ ੫, ੪੮, ੨:੩ (108) 
ਪਰਮੇਸੁਰਹ- 
“ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ। ”(ਪਰਮੇਸ਼ਰ ਨੂੰ) 
-ਜੈਤ ੫, ਵਾਰ ੧ਸ, ੫, ੧:੧ (705) 
“ਸਾਧ ਸੰਗੇਣਿ ਗੁਣ ਰਮਤ ਨਾਨਕ ਸਰਣਿ ਪੂਰਨ ਪਰਮੇਸੁਰਹ । ” (ਪਰਮੇਸ਼ਰ ਦੀ) 
-ਸਸ ੫, ੫੯੨੨ (1359) 
ਪਰਮੇਸੁਰਾ- 
“ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ। ” (ਪ੍ਰਭੂ) 
-ਗਉ ੫. ਬਾਅ ੧ਸ:੧ (250) 
ਪਰਮੇਸੁਰਿ- 
“ਸੰਤ ਕਾ ਨਿੰਦਕੁ ਪਰਮੇਸੁਰਿ ਮਾਰਾ। ”(ਪ੍ਰਭੂ ਨੇ) 
- ਗਉ ੫. ਸੁਖ ੧੩, ੩:੪ (280) 





2662 


“ਕੀਮਤਿ ਕਹਣੁ ਨ ਜਾਈਐ ਪਰਮੇਸੁਰੁ ਬੇਅੰਤੁ । ”(ਪ੍ਰਭੂ) 
-ਮਾਝ ੫, ਦਿਨ ੩:੪ (137) 


ਪਰਮੇਸੂਰ- 
“ਪਰਮੇਸੂਰ ਤਹ ਬਸਹਿ ਦਇਆਲ। ”” 


-ਗਉ ੫, ਥਿਤੀ ੧੬:੬ (299) 
ਪਰਮੇਸਰਹ- 
“ਸਿਰ ਮਸੂਕ ਰਖ੍ਹਾ ਪਾਰਬ੍ਰਹਮੰ ਹਸੂ ਕਾਯਾ ਰਖ੍ਹਾ ਪਰਮੇਸੂਰਹ। ” 
-ਸਸ ੫. ੫੨੯੧ (1358) 
ਸੰਸਾਰ ਦਾ ਪੁਕ੍ਰਿਤੀ ਵਿਚ ਲੈਅ ਹੋਣ ਦਾ ਭਾਵ ਭਾਵ ਨਾਸ ਹੋਣਾ 
“ਉਤਪਤਿ ਪਰਲਉ ਸਬਦੇ ਹੋਵੈ । ”” 
-ਮਾਝ ੩, ੧੪, ੧:੧ (117) 


- ਭੈਰ ਕਬ, ੧੬, ੩:੧ (1161) 


“ਗੁਰ ਕਿਰਪਾ ਤੇ ਹਿਰਦੈ ਵਾਸੈ ਭਉ ਜਲੂ ਪਾਰਿ ਪਰਲਾ। ” 
-ਰਾਮ ੫, ੧੭, ੧":੨ (891) 


“ਵਿਚਿ ਦੇਹੀ ਦੋਖ ਅਸਾਧ ਪੰਚ ਧਾਤੂ ਹਰਿ ਕੀਏ ਖਿਨ ਪਰਲੇ। ” 
-ਨਟ ੪, ੨, ੨੨ (975) 
ਹੋਰ ਰੂਪ: 
ਪਰਲੈ - 
“ਭੰਨਣ ਘੜਣ ਸਮਰਥੁ ਹੈ ਓਪਤਿ ਸਭ ਪਰਲੈ। (ਨਾਸ ਕਰਨ) 
-ਮਾਰੂ ੫, ਵਾਰ ੨੩:੩ (1102) 
ਦੂਜਾ ਲੋਕ ਅਥਵਾ ਉਹ ਲੋਕ ਜੋ ਸਰੀਰ ਤਿਆਗਨ ਤੋ ਬਾਅਦ ਮਿਲਣਾ ਹੈ 
“ਇਹ ਲੋਕ ਸੁਖੀਏ ਪਰਲੋਕ ਸੁਹੇਲੇ । ”” 
-ਗਉ ੫. ਸੁਖ ੨੨, ੪੯ (293) 
ਹੋਰ ਰੂਪ: 
ਪਰਲੋਕਿ- 
“ਇਹ ਲੋਕਿ ਪਰਲੋਕਿ ਸੰਗਿ ਸਹਾਈ ਜਤ ਕਤ ਮੋਹਿ ਰਖਵਾਲੇ । (ਪਰਲੋਕ ਵਿਚ) 
-ਧਨਾ ੫, ੩੨, ੧:੨ (679) 


“ਮਿਥਿਆ ਮਨ ਪਰਲੋਭ ਲੁਭਾਵਹਿ। ” 
-ਗਉ ੫. ਸੁਖ ੫, ੫:੬ (269) 
ਹੋਰ ਰੂਪ: 





2663 


ਪਰਲੋਭਾ- 
“ਪਰਾਦਾਰਾ ਪਚ ਧਨੁ ਪਰਲੋਭਾ ਹਉਮੈ ਬਿਖੈ ਬਿਕਾਰ । (ਪਰਾਏ ਦਾ ਲਾਲਚ) 
-ਮਲਾ ੧, ੫, ੧੧੨ (1255) 


““ਅਪੁਨੋ ਭਾਵਨੁ ਕਰਿ ਮੰਤ੍ਰਿ ਨ ਦੂਸਰੋ ਧਰਿ ਓਪਤਿ ਪਰਲੌ ਏਕੈ ਨਿਮਖਤੁ ਘਰਿ । ” 
-ਸਮੁ ੫, ੨੧੨ (1385) 
ਪਰਵਸਿ ---- ਦੂਜਿਆਂ ਦੇ ਕਾਬੂ 
“ਕਾਮ ਹੇਤਿ ਕੁੰਚਰੁ ਲੈ ਫਾਂਕਿਓ ਓਹੁ ਪਰਵਸਿ ਭਇਓ ਬਿਚਾਰਾ। ? 
-ਧਨਾ ੫, ੨, ੨੯੧ (671) 


-ਆਸਾ ਫਰ, ੧, ੩੧ (488) 


“ਨਾਨਕੁ ਸਾਇਰੁ ਏਵ ਕਹਤੁ ਹੈ ਸਚੇ ਪਰਵਦਗਾਰਾ। ”(ਪਾਲਣਹਾਰ ਪ੍ਰਭੂ) 
-ਧਨਾ ੧, ੨, ੨੨ (660) 


ਰੁ ਸਾਲਾਹੀਐ ਜਿਸ ਦੇ ਚਲਤ ਅਨੇਕ । ”(ਪਾਲਣਹਾਰ ਪ੍ਰਭੂ) 


-ਸਿਰੀ ੫, ੮੯, ੪੯੧ (49) 


“ਸਚੁ ਸਿਰੰਦਾ ਸਚਾ ਜਾਣੀਐ ਸਚੜਾ ਪਰਵਦਗਾਰੋ । ”(ਪਾਲਣਹਾਰ ਪ੍ਰਭੂ) 
-ਵਡ ੧, ਅਲਾ ੩, ੧:੧ (580) 
ਪਰਵਦਿਗਾਰ- 
“ਨਿਤ ਜਪੀਐ ਸਾਸਿ ਗਿਰਾਸਿ ਨਾਉ ਪਰਵਦਿਗਾਰ ਦਾ। ”(ਪਾਲਣਹਾਰ ਪ੍ਰਭੂ 
- ਗੂਜ ੫, ਵਾਰ ੪:੧ (518) 
ਪਰਵਦਿਗਾਰੁ- 
“ਪਾਕੀ ਨਾਈ ਪਾਕ ਥਾਇ ਸਚਾ ਪਰਵਦਿਗਾਰੁ । ” 
-ਸਿਰੀ ੧, ਅਸ ੧, ੧":੨ (53) 
ਪਰਵਰਿਆ --- ਵਡਾ/ ਸ਼੍ਰੇਸ਼ਟ ਹੋਇਆ 
“ਓਸੁ ਅੰਤਰਿ ਨਾਮੁ ਨਿਧਾਨੁ ਹੈ ਨਾਮੋ ਪਰਵਰਿਆ । ” 
- ਸਿਰੀ ੪, ਵਾਰ ੧੧:੩ (87) 
(ਮਹਾਨਕੋਸ਼ ਅਰਥ “ਘਿਰਿਆ ਹੋਇਆ? ਕਰਦੇ ਹਨ) 
ਪਰਵਰਿਯਉ -- ਪ੍ਰਵਿਰਤ ਕੀਤਾ, ਪ੍ਰਵੇਸ਼ ਕੀਤਾ 
“ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ। ”” 
-ਸਵ ੩, ੧੬:੧ (1395) 


ਪਰਵਾਹ ---- (1) ਫਿਕਰ, ਚਿੰਤਾ, ਡਰ, ਮੁਥਾਜੀ ਥੁੜ 





2664 


“ਤਉ ਪਰਵਾਹ ਕੇਹੀ ਕਿਆ ਕੀਜੈ। ” 

-ਆਸਾ ੧, ੯, ੧੧ (351) 
“ਜਿਸ ਦਾ ਕੀਤਾ ਸਭੁ ਕਿਛੁ ਹੋਵੈ ਤਿਸ ਨੋ ਪਰਵਾਹ ਨਾਹੀ ਕਿਸੈ ਕੇਰੀ। ? 

-ਬਿਹਾ ੪, ਵਾਰ ੧੬:੧ (554) 


ਹੋਰ ਰੂਪ: 


ਪਰਵਾਹਾ- 
“ਕਹੁ ਨਾਨਕ ਕਾਹੂ ਪਰਵਾਹਾ ਜਉ ਸੁਖ ਸਾਗਰੁ ਮੈਂ ਪਾਇਆ। ”” 
ਰਹ -ਸਾਰ ੫, ੪੧, ੨੨ (1212) 
(2) ਵਹਾ, ਵਹਿਣ, ਵੇਗ 
“ਰਿਧਿ ਸਿਧਿ ਨਵਨਿਧਿ ਜਾ ਕੈ ਅੰਮ੍੍‌ਤਾ ਪਰਵਾਹ । ? 
-ਮਾਰੂ ੫, ਅਸ ੨, ੫:੧ (1017) 
“ਸ੍ਰੇਮ ਭਗਤਿ ਪਰਵਾਹ ਪ੍ਰੀਤਿ ਪੁਬਲੀ ਨ ਹੁਟਇ। ” 
- ਸਵ ੪, ਕਲ ੮:੧ (1397) 


-ਜਪੁ ੧, ੧੬:੧ (3) 


-ਮਲਾ ੧, ੮, ੩:੪ (1257) 


ਪਰਵਾਣਾ ---- (1) (ਫਾ-ਪਰਵਾਨਾ) ਚਿਠੀ ਭਾਵ ਹੁਕਮ, ਫੁਰਮਾਨ 
“ਕਿਰਤੁ ਪਇਆ ਪਰਵਾਣਾ ਲਿਖਿਆ ਬਹੁੜਿ ਹੁਕਮੁ ਨ ਹੋਈ।” 
-ਆਸਾ ੧, ੩੬, ੨੧ (359) 
“ਪਰਵਾਣਾ ਆਇਆ ਹੁਕਮਿ ਪਠਾਇਆ ਫੇਰਿ ਨ ਸਕੈ ਕੋਈ। ”( ਹੁਕਮਨਾਮਾ) 
-ਧਨਾ ੧, ਛੰਤ ੨, ੧:੪ (688) 
(2) ਤੋਲ, ਵੱਟਾ, ਪਰਮਾਣ 
“ਪਤਿ ਪਰਵਾਣਾ ਪਿਛੇ ਪਾਈਐ ਤਾ ਨਾਨਕ ਤੋਲਿਆ ਜਾਪੈ । ”” 
-ਆਸਾ ੧, ਵਾਰ ੧੧ਸ, ੧, ੨:੧੦ (469) 
(3) ਪਰਵਾਣ, ਕਬੂਲ 
“ਹੋਵੈ ਪਰਵਾਣਾ ਕਰਹਿ ਧਿੜਾਣਾ ਕਲਿ ਲਖਣ ਵੀਚਾਰਿ। ”? 
-ਰਾਮ ੧, ਅਸ ੧, ੧":੨ (902) 
(ਮਹਾਨਕੋਸ਼ ਇਸ ਦੇ ਅਰਥ “ਗਿਆਤਾ” “ਵਿਦਵਾਨ” ਕਰਦਾ ਹੈ) 
ਹੋਰ ਰੂਪ: 
ਪਰਵਾਣਿ- 
“ਆਤਮ ਰਾਮੁ ਲੇਹੁ ਪਰਵਾਣਿ। ” (ਪਰਵਾਨ ਹੋ ਕੇ ਮਕਬੂਲ ਹੋ ਕੇ) 
-ਗਉ ਕਬ, ਥਿਤੀ ੮:੨ (343) 





2665 


-ਜਪੁ ੧, ੨੬੧੬ (5) 
“ਆਪੇ ਕੀਮਤਿ ਪਾਇਦਾ ਪਿਆਰਾ ਆਪੇ ਤੁਲੁ ਪਰਵਾਣੁ । ”(ਪੈਮਾਣਾ) 
-ਸੋਰ ੪, ੫, ੪:੨ (606) 
(2) ਪ੍ਵਾਣਿਤ, ਮਾਨੀਨਯ 
“ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ । ” 
(“ਦਰਪਣ ” ਅਰਥ “ਪ੍ਰਤੱਖ” ਕਰਦਾ ਹੈ) 
- ਜਪੁ ੧, ੩੦੧੧ (7) 
“ਤਿੰਥੈ ਸੋਹਨਿ ਪੰਚ ਪਰਵਾਣੁ । (ਮੰਨੀ ਹੋਈ/ ਪੁਮਾਣਿਤ ਗੱਲ ਹੈ) 
-ਜਪੁ ੧, ੩੪੧੯ (7) 
“ਲਖ ਨੇਕੀਆ ਚੰਗਿਆਈਆ ਲਖ ਪੁੰਨਾ ਪਰਵਾਣੁ । ”(ਮੰਨੇ ਹੋਏ) 
-ਆਸਾ ੧, ਵਾਰ ੮ਸ, ੧, ੨੧ (467) 
(3) ਕਬੂਲ, ਮਨਜੂਰ 
“ਜਿਤੁ ਬੋਲਿਐ ਪਤਿ ਪਾਈਐ ਸੋ ਬੇਲਿਆ ਪਰਵਾਣ । (ਭਾਵ ਸਫਲ, ਸਕਾਰਥਾ) 
-ਸਿਰੀ ੧, ੪, ੩:੧ (15) 
“ਨਾਨਕ ਆਏ ਸੇ ਪਰਵਾਣੁ ਹਹਿ ਜਿਨ ਗੁਰਮਤੀ ਹਰਿ ਧਿਆਇ। ” 
-ਸਿਰੀ ੩, ੩੮, ੪:੩ (28) 
“ਲਬਿ ਨ ਚਲਈ ਸਚਿ ਰਹੈ ਸੋ ਵਿਸਟੁ ਪਰਵਾਣੁ । ? 
-ਮਾਝ ੧, ਵਾਰ ੨੨ਸ, ੨, ੨੧੫ (148) 
“ਹਰਿ ਅਬਿਨਾਸੀ ਸਦਾ ਥਿਰ ਨਿਹਚਲੁ ਤਿਸੁ ਮੇਰੇ ਮਨ ਭਜੁ ਪਰਵਾਣੁ । ” (ਮਨਜੂਰ 
ਹੋ ਜਾ) 
-ਗੋਂਡ ੪, ੪, ੧੨ (861) 
ਹੋਰ ਰੂਪ: 
ਪਰਵਾਣੋ- 
“ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋਂ । ”(ਕਬੂਲ ਹੋਵੇ) 
-ਵਡ ੧, ਅਸ ੨. ੩੧ (580) 
(3) ਪ੍ਰਮਾਣੀਕ 
“ਤੂੰ ਦਾਤਾ ਨਾਮੁ ਪਰਵਾਣੁ । ? 
੍‌੍ -ਬਿਲਾ ੧, ੩, ੧:੪ (796) 
(1) ਕਬੂਲ, ਪਰਵਾਨ, ਵੇਖੋ “ਪਰਵਾਣੁ ” (3) 
(2) ਪ੍ਰਵਾਨ ਕਰੋ 
“ਜਿਨਿ ਜਗੁ ਥਾਪਿ ਵਤਾਇਆ ਜਾਲ ਸੋ ਸਾਹਿਬੁ ਪਰਵਾਣੋ । ”” 
- ਵਡ ੧, ਅਲਾ ੪, ੧:੬ (581) 
(1) ਕਬੂਲ, ਮਨਜੂਰ 
“ਪ੍ਰਭ ਕਉ ਸਿਮਰਹਿ ਸੇ ਜਨ ਪਰਵਾਨ । ”” 
-ਗਉ ੫. ਸੁਖ ੧, ੫:੩ (263) 


ਹੋਰ ਰੂਪ: 


ਪਰਵਾਨਾ- 
“ਜਿਤੁ ਸੇਵਿਐ ਦਰਗਹ ਪਤਿ ਪਰਵਾਨਾ। ” (ਕਬੂਲ ਪੈਦੀ ਹੈ) 





2666 


-ਗਉ ੩, ੨੭, ੧:੩ (159) 
(2) ਸਫਲ- 
“ਜਿਨ ਸੰਤਨ ਜਾਨਿਆ ਤੂ ਠਾਕੁਰ ਤੇ ਆਏ ਪਰਵਾਨੇ। ” 

-ਸਾਰ ੫, ੬੪, ੨੧ (1217) 
ਹੋਰ ਰੂਪ: 


ਪਰਵਾਨਾ- 
“ਧੰਨੁ ਸੁਵੇਲਾ ਜਿਤੁ ਹਰਿ ਗਾਵਤ ਸੁਨਣਾ ਆਏ ਤੇ ਪਰਵਾਨਾ ਜੀਉ। ”? 
-ਮਾਝ ੫, ੨੯, ੧੨ (103) 
(3) ਪ੍ਰਮਾਣਿਕ 
ਪਰਵਾਨ। ”” 
-ਸਵ ੨, ੪੨ (1391) 
(1) ਕਬੂਲ ਪੈਣਾ, ਵੇਖੋ “ਪਰਵਾਨਾ (1) 
ਹੋਰ ਰੂਪ: 
ਪਰਵਾਨਾਂ- 
“ਮਨ ਓਇ ਦਿਨਸ ਧੰਨਿ ਪਰਵਾਨਾ। ” (ਕਬੂਲ) 
-ਸਾਰ ੫, ੪੬, ੧"੧ (1213) 


ਪਰਵਾਨਿਆ- 
“ਧੰਨੁ ਸਤੀ ਦਰਗਹ ਪਰਵਾਨਿਆ। ” (ਕਬੂਲਿਆ ਗਿਆ ਹੈ) 


-ਗਬੁ ੫, ੯੯, ੪:੨ (185) 
(2)ਸਫਲ, ਵੇਖੋ “ਪਰਵਾਨ” (2) 
(3) ਚਿਠੀ, ਪੱਤਰ, ਲੇਖ, ਹੁਕਮਨਾਮਾ 
“ਪਤਿ ਪਰਵਾਨਾ ਸਾਚ ਕਾ ਪਿਆਰੇ ਨਾਮੁ ਸਚਾ ਨੀਸਾਣੁ। ? 
-ਸਾਰ ੧, ਅਸ ੩, ੩:੧ (636) 
“ਲਿਖਿਆ ਕਿਰਤੁ ਧੁਰੇ ਪਰਵਾਨਾ। ” 
-ਰਾਮ ੧, ਓਅੰ ੨੪੬ (932) 
(4) ਪ੍ਰਮਾਣਿਤ, ਪੁਸ਼ਟਿਤ ਕੀਤਾ ਹੋਇਆ 
“ਪਤਿ ਮਤਿ ਪੂਰੀ ਪੂਰਾ ਪਰਵਾਨਾ ਨਾ ਆਵੈ ਨ ਜਾਸੀ। ” 
-ਸੂਹੀ ੧, ਛੰਤ ੩, ੪:੫ (765) 
(“ਦਰਪਣ” ਇਸ ਦੇ ਅਰਥ “ਹੁਕਮ” ਕਰਦਾ ਹੈ, ਸ਼ਬਦਾਰਥ, ਉਹ ਚਿੱਠੀ ਜਿਸ 
ਨਾਲ ਕਿਸੇ ਦੀ ਹਜੂਰੀ ਵਿਚ ਜਾਣ ਦੀ ਆਗਿਆ ਮਿਲੇ) 
ਪਰਵਾਨੀ ---- ਪ੍ਰਤਿਬਿੰਬ, ਪਰਛਾਈ 
“ਜੈਸੇ ਦਰਪਨ ਮਾਹਿ ਬਦਨ ਪਰਵਾਨੀ। ” 
-ਕਾਨ ਨਾਮ, ੧, ੧":੨ (1318) 
(1) ਕਬੂਲ, ਮਨਜੂਰ 
“ਐਥੈ ਧੰਧੁ ਪਿਟਾਈਐ ਸਚੁ ਲਿਖਤੁ ਪਰਵਾਨੁ । ? 
-ਸਿਰੀ ੧, ੧੯, ੪:੧ (21) 





2667 


“ਤੂ ਮੇਰੀ ਗਤਿ ਪਤਿ ਤੂ ਪਰਵਾਨੁ । ”(ਤੂੰ ਭਾਵ ਤੇਰਾ ਹੁਕਮ ਮੈਨੂੰ ਪ੍ਰਵਾਨ ਹੈ) 
-ਆਸਾਂ ੫. ੭੪, ੩੧੯੧ (389) 
(ਸ਼ਬਦਾਰਥ ਇਸ ਦੇ ਅਰਥ ਪਰਵਾਨ ਕਰਨ ਵਾਲਾ ਕਰਦੇ ਹਨ) 
ਹੋਰ ਰੂਪ: 
ਪਰਵਾਨੋ- 
“ਦੇਵੈ ਸਚੁ ਦਾਨੋ ਸੋ ਪਰਵਾਨੋ ਸਦ ਦਾਤਾ ਵਡਦਾਣਾ। (ਕਬੂਲ ਹੈ) 
-ਤੁਖਾ ੧, ਛੰਤ ੫, ੪:੩ (1112) 


ਪਰਵਾਨੁ- 
“ਜੋ ਤਿਸੁ ਭਾਵੈ ਨਾਨਕਾ ਹੁਕਮੁ ਸੋਈ ਪਰਵਾਨ੍ਹੋ । ” 


-ਸਿਰੀ ੧, ੩੧, ੪:੩ (25) 
(2) ਜੋ ਮੰਨੀ ਗਈ ਹੈ, ਪੁਸਿਧ, ਮੰਨਿਆ ਪੁਮੰਨਿਆ 
“ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ । ? 
-ਮਾਝ ੫. ਬਾਰਾ ੧੨੬ (136) 
(3) ਸਫਲ, ਕਬੂਲ 
“ਨਾਨਕ ਜਿਸ ਨੋ ਲਗਾ ਤਿਸੁ ਮਿਲੈ ਲਗਾ ਸੋ ਪਰਵਾਨੁ । ? 
- ਆਸਾ ੧, ਵਾਰ ੨੨ਸ, ੨, ੧:੪ (474) 
(4) ਮਾਪ, ਧੈਮਾਨਾ 
“ਇਸ ਪਤੀਆ ਕਾ ਇਹੈ ਪਰਵਾਨੁ । ” 
-ਭੈਰ ਨਾਮ, ੧੦, ੨੪੧ (1166) 
(ਮਹਾਨਕੋਸ਼ ਇਸ ਦੇ ਅਰਥ “ਨਤੀਜਾ” ਫਲ ਕਰਦਾ ਹੈ) 
(5) ਪ੍ਰਮਾਣੀਕ 
“ਤੈ ਤਾ ਹਦਰਬਿ ਪਾਇਓ ਮਾਨੁ ਸੇਵਿਆ ਗੁਰ ਪਰਵਾਨੁ ਸਾਥਿ ਅਜਗਰੁ ਜਿਨਿ 
ਕੀਆ ਉਨਮਾਨੁ । ” 
-ਸਵ ੨, ੪:੨ (1391) 


“ਓਇ ਆਪਿ ਛੁਟੇ ਪਰਵਾਰ ਸਿਉ ਤਿਨ ਪਿਛੈ ਸਭੁ ਜਗਤੁ ਛੁਟੀਵੇ। ? 
-ਸਿਰੀ ੪, ੩੫ (83) 

“ਬਿਲਛਿ ਬਿਨੋਦ ਆਨੰਦ ਸੁਖ ਮਾਣਹੁ ਖਾਇ ਜੀਵਹੁ ਸਿਖ ਪਰਵਾਰ । (ਭਾਵ 
ਸਬੰਧੀ) 

-ਸੋਰ ੫, ੩੮, ੧੨ (618) 
ਹੋਰ ਰੂਪ: 
ਪਰਵਾਰਾ- 
“ਹਰਿ ਨਾਮੁ ਹਮਾਰੀ ਸੰਗਤਿ ਅਤਿ ਪਿਆਰੀ ਹਰਿ ਨਾਮੁ ਕੁਲੁ ਹਰਿ ਨਾਮੁ 
ਪਰਵਾਰਾ। ” (ਪਰਵਾਰ, ਟਬਰ) 

-ਵਡ ੪, ਵਾਰ ੧੫:੪ (592) 


(1) ਟੱਬਰ, ਕੁਟੰਬ, ਵੇਖੋ “ਪਰਵਾਰ 
(2) ਆਰ ਪਾਰ, ਹਦਬੰਨਾ, ਪਾਰਾਵਾਰ 





2668 


“ਕੋਇ ਨ ਜਾਣੈ ਤੇਰਾ ਪਰਵਾਰਾ। ” 
-ਮਾਰੂ ੩, ਸੋਲਾ ੧੭, ੪:੨ (1060) 
ਪਰਵਾਰਿ ---- ਪਰਵਾਰ/ਟਬਰ ਵਿਚ 
“ਜਾ ਤਿਸੁ ਭਾਣਾ ਤਾ ਜੰਮਿਆ ਪਰਵਾਰਿ ਭਲਾ ਭਾਇਆ। (ਪਰਵਾਰ ਵਿਚ ਚੰਗਾ 
ਲੱਗਾ) 
-ਰਾਮ ੩, ਅਨੰ ੨੯:੩ (921) 
ਹੋਰ ਰੂਪ: 
ਪਰਵਾਰਿਆ- 
“ਸਾਧ ਜਨਾ ਹੋਏ ਕਿਰਪਾਲਾ ਬਿਗਸੇ ਸਭਿ ਪਰਵਾਰਿਆ। ”” 
-ਬਿਲਾ ੫, ੨੩, ੧:੨ (806) 
ਪਰਵਾਰੀ- 
“ਸੰਤ ਜਨਾ ਕੀ ਕਥਾ ਨ ਭਾਵੈ ਓਇ ਡੂਬੇ ਸਣੁ ਪਰਵਾਰੀ । (ਪਰਵਾਰ) 
-ਗੂਜ ੪, ਅਸ ੧, ੫:੨ (507) 
ਪਰਵਾਰੁ- 
“ਘਰ ਮੰਦਰ ਖੁਸੀ ਨਾਮ ਕੀ ਨਦਰਿ ਤੇਰੀ ਪਰਵਾਰੁ । (ਤੇਰੀ ਮਿਹਰ ਦੀ ਨਜ਼ਰ ਮੇਰਾ 
ਕੁਟੰਬ ਹੈ) 
-ਸਿਰੀ ੧, ੭, ੪:੧ (16) 
ਪਰਵਾਰੇ- 
“ਮੋਹਨ ਤੂੰ ਸੁਫਲੁ ਫਲਿਆ ਸਣੁ ਪਰਵਾਰੇ । ”(ਟਬਰ, ਕੁਟੰਬ) 
-ਗਉ ੫. ਛੰਤ ੨, ੪:੧ (248) 


“ਤਾਪੁ ਛੋਡਿ ਗਇਆ ਪਰਵਾਰੇ। ” (ਪਰਵਾਰ ਨੂੰ) 


-ਸੋਰ ੫, ੫੬, ੧:੨ (622) 
ਪਰਵਾਰੈ - 
“ਮੰਨੈ ਪਰਵਾਰੈ ਸਾਧਾਰੁ। (ਪਰਵਾਰ ਨੂੰ) 
-ਜਪੁ ੧, ੧੫:੨ (3) 
ਪਰਵਾਲਾ ---- ਮੂੰਗਾ, ਸੁਚਾ ਨਗ 
“£ਸੁਇਨੇ ਕਾ ਬਿਰਖੁ ਪਤ ਪਰਵਾਲਾ ਫੁਲ ਜਵੇਹਰ ਨਾਲ। ”” 
-ਮਾਝ ੧, ਵਾਰ ੨੦ਸ, ੧, ੨੧ (147) 


-ਗਉ ੪, ਵਾਰ ੧੫:੩ (309) 
ਪਰਵਿਦਗਾਰ -- ਪਾਲਣਹਾਰ ਭਾਵ ਪ੍ਰਭੂ 
“ਜਿਨਿ ਇਹੁ ਜਮੂਆ ਸਿਰਜਿਆ ਸੁ ਜਪਿਆ ਪਰਵਿਦਗਾਰ। ”” 
- ਸੋਲ ਫਰ, ੧੪੦੦੨ (1371) 
ਪਰਵਿਰਤਿ --- (1) (ਸੰ.) ਹੋਰਨਾਂ ਵਿਚ ਲਗਨ ਵਾਲਾ ਭਾਵ ਗ੍ਰਿਹਸਥੀ, ਸੰਸਾਰੀ 
“ਆਪਿ ਪਰਵਿਰਤਿ ਆਪਿ ਨਿਰਵਿਰਤੀ ਆਪੇ ਅਕਥੁ ਕਥੀਜੈ । ” 





2669 


-ਬਿਹਾ ੪, ਵਾਰ ੮:੩ (551) 
“ਕਿਨਹੀ ਕੀਆ ਪਰਵਿਰਤਿ ਪਸਾਰਾ। ?(ਭਾਵ ਸੰਸਾਰਿਕ) 
-ਰਾਮ ੫, ਅਸ ੧, ੧:੧ (912) 
(2) ਗੁਹਿਣ ਕਰਨ ਯੋਗ, ਧਾਰਨ ਕਰਨ ਯੋਗ 
“ਗੁਰਮੁਖਿ ਪਰਵਿਰਤਿ ਨਰ ਵਿਰਤਿ ਪਛਾਣੈ । ”” 
-ਰਾਮ ੧, ਸਿਗੋ ੩੧ :੪ (941) 
(3) ਦੂਜਿਆਂ ਦੀ ਰਸਮ ਰੀਤ 
“ਪਰਵਿਰਤਿ ਨ ਪੜਹੁ ਰਹੀ ਸਮਝਾਇ। ”” 
-ਭੈਰ ੩, ਅਸ ੧, ੩:੨ (1154) 


ਪਰਵਿਰਤੀ --- (ਸੰ. =) ਵਾਪਸ ਆਉਣ ਦੀ ਕਿਰਿਆ, ਸੰਸਾਰ ਵਲ ਮੁੜਨਾ 
“ਹਰਿ ਪਲਿੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ। ” (ਗ੍ਹਿਸਥ 
ਧਰਮ ਦੇ ਫਰਜ਼) 
-ਸੂਹੀ ੪, ਛੰਤ ੨, ੧:੧ (773) 
(2) ਵਿਹਾਰਕ ਅਵਸਕਾ, ਗ੍ੁਹਿਣ ਕਰਨ ਦੀ ਅਵਸਥਾ 
“ਪ੍ਰਵਿਰਤੀ ਨਰਵਿਰਤਿ ਪਛਾਣੈ। ? 
-ਮਾਰੂ ੧, ਸੋਲਾ ੭, ੧੪੧ (1027) 
(1) ਵਸਨਾ, ਸਥਿਤ ਹੋਣਾ, ਨਿਵਾਸ ਹੋਣਾ 
“ਰਾਮ ਨਾਮ ਹਿਰਦੈ ਪਰਵੇਸ। ”” 
-ਗਉਂ ੫, ੯੭, ੩:੪ (185) 
(2) ਪਹੁੰਚ, ਵਸਾਈ 
“ਇੰਦੀ ਸਬਲ ਨਿਬਲ ਬਿਬੇਕ ਬੁਧਿ ਪਰਮਾਰਥ ਪਰਵੇਸ ਨਹੀ। ” 
-ਸੋਰ ਰਵਿ, ੩, ੨੨ (658) 
(3) ਲੀਨਤਾ, ਸਮਾ ਜਾਣ 
“ਜਿਸ ਤੇ ਉਪਜੇ ਤਿਸੁ ਮਹਿ ਪਰਵੇਸ । ” 
-ਰਾਮ ੫, ੪੯, ੪੧੨ (898) 


ਹੋਰ ਰੂਪ: 
ਪਰਵੇਸਾ- 
(1) ਪਰਾਇਆ ਵੇਸ, ਸ੍ਹਾਂਗ, 
“ਅਨਿਕ ਜੋਨਿ ਭੁਮਿਓ ਭੂਮ ਭੀਤਰਿ ਸੁਖਹਿ ਨਾਹੀ ਪਰਵੇਸਾ ਰੇ। ”” 
-ਆਸਾ ੫, ੧੩੦, ੧੨ (404) 


(2) ਪ੍ਰਵੇਸ਼ ਕੀਤਾ, ਆ ਵਸਿਆ/ ਟਿਕਿਆ 
“ਗੁਰ ਕੇ ਚਰਨ ਰਿਦੈ ਪਰਵੇਸਾ। ”” 
-ਦੇਵ ੫, ੧੮, ੧":੧ (531) 
(3) ਟਿਕਾਣਾ, ਨਿਵਾਸ 
“ਏਹੁ ਸਦੇਸਾ ਪੁਭ ਜੀਉ ਕੈਸਾ ਕਹ ਮੋਹਨ ਪਰਵੇਸਾ। ? 
-ਸਾਰ ੫, ਛੰਤ ੧, ੩:੩ (1237) 


“ਤਿਹੁ ਗੁਣ ਕਾ ਨਾਹੀ ਪਰਵੇਸੁ । ” 





2670 


-ਗਉ ੫. ਸੁਖ ੨੧, ੬:੪ (291) 
(2) ਨਿਵਾਸ 
“ਗੁਰੁ ਪੂਰਾ ਜਿਸੁ ਭੇਟਿਆ ਤਾ ਕੈ ਸੁਖਿ ਪਰਵੇਸੁ । ” 
-ਬਿਲਾ ੫, ੫੪, ੧":੧ (814) 


ਪਰਾਈ ਇਸਤ੍ਹੀ 
“ਕਿਆ ਗਾਲਾਇਓ ਭੂਛ ਪਰਵੇਲਿ ਨ ਜੋਹੇ ਕੰਤ ਤੂ। ” 
-ਮਾਰੂ ੫, ਵਾਰ ੪ਸ, ੫, ੩:੧ (1095) 


“ਗੁਰਦੇਵ ਸਾਂਤਿ ਸਤਿ ਬੁਧਿ ਮੂਰਤਿ ਗੁਰਦੇਵ ਪਾਰਸ ਪਰਸ ਪਰਾ। ”” 
-ਗਉ ੫. ੧ਸ:੪ (250) 
(ਮਹਾਨਕੋਸ਼ ਇਸ ਦੇ ਅਰਥ “ਸ੍ਰੇਸ਼ਟ” ਉਤਮ ਕਰਦਾ ਹੈ) 
(2) ਪਿਛਲੇਰਾ 
“ਪਰਾ ਪੁਰਬਲਾ ਅੰਕੁਰੁ ਜਾਗਿਆ। ? 
੍‌੍ -ਸੋਰ ੫, ੭੨, ੨:੧ (627) 
(3) ਪਿਆ, ਪੜਾ, ਹੋ ਗਿਆ 
“ਨਾਵ ਰੂਪ ਭਇਓ ਸਾਧ ਸੰਗੁ ਭਵਨਿਧਿ ਪਾਰਿ ਪਰਾ। ” 
- ਜੈਤ ੫, ੬, ੨:੧ (701) 
“ਮਤ ਹਰਿ ਪੂਛੈ ਕਉਨੁ ਹੈ ਪਰਾ ਹਮਾਰੇ ਬਾਰ। ” 
-ਸਲੋ ਕਬ, ੬੧੨ (1367) 


“ਅੰਚਲੁ ਗਹਿਆ ਸਾਧ ਕਾ ਨਾਨਕ ਭੈ ਸਾਗਰੁ ਪਾਰਿ ਪਰਾਇ। ”” 
-ਆਸਾ ੫, ਬਿਰ ੧, ੮:੧ (431) 


ਪਰਾਇਓ ---- (1) ਪਰਾਇਆ, ਬਿਗਾਨਾ 
“ਜੋ ਪਰਾਇਓ ਸੋਈ ਅਪਨਾ। ? 
-ਗਉ ੫, ੯੮, ੧:੧ (185) 
(2) ਪਿਆ, ਹੋ ਗਿਆ 
“ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ। ” 
-ਧਨਾ ੫, ੩, ੩੨ (671) 


ਪਰਾਇਆ --- (1) ਬਿਗਾਨਾ, ਪਰਾਇਆ 
“ਝੁਠਾ ਰੁਦਨੁ ਹੋਆ ਦੋਆਲੈ ਖਿਨ ਮਹਿ ਭਇਆ ਪਰਾਇਆ। ” 
-ਸਿਰੀ ੧, ਪਰ ੧, ੪:੪ (75) 


ਹੋਰ ਰੂਪ: 
ਪਰਾਇਐ- 
“;ਮਅਪਨਾ ਛੋਡਿ ਪਰਾਇਐ ਰਾਤਾ । (ਬਿਗਾਨੇ) 


-ਮਾਰੂ ੫, ੧੯, ੨੪੫ (1004) 
(2) ਹੋ ਗਿਆ, ਜਾ ਪਿਆ 
“ਸਭਿ ਸੁਖ ਪਰਗਟਿਆ ਦੁਖ ਦੂਰਿ ਪਰਾਇਆ ਰਾਮ। ” 





2671 


-ਬਿਹਾ ੫. ਛੰਤ ੭, ੫:੨ (547) 


ਪਰਾਇਣ ---- ਆਸਰਾ, ਆਧਾਰ 

“ਮ੍ਰੇਮ ਪਰਾਇਣ ਪ੍ਰੀਤਮ ਰਾਉ। ” (ਵਸ ਵਿਚ) 

-ਗਉ ੫, ਅਸ ੪, ੫:੩ (222) 
“ਦੀਨਾ ਨਾਥ ਭਗਤ ਪਰਾਇਣ। ” (ਆਸਰਾ) 

-ਸੂਹੀ ੫, ਅਸ ੨, ੧":੨ (760) 
“ਜੈਸੀ ਮੂੜ ਕੁਟੰਬ ਪਰਾਇਣ। ” 

-ਭੈਰ ਨਾਮ, ੭, ੧:੩ (1164) 

(ਮਹਾਨਕੋਸ਼ ਅਰਥ ਤਤਪਰ ਲਗਾ ਹੋਇਆ ਪ੍ਵਿਰਤ ਕਰਦਾ ਹੈ) 


ਪਰਾਇਣਾ---- ਪਈਦਾ ਹੈ 
“ਸਤਿ ਪੁਰਖੁ ਸਤਿਗੁਰੁ ਪਰਮੇਸਰੁ ਜਿਸ ਭੇਟਤ ਪਾਰਿ ਪਰਾਇਣਾ। ”” 


-ਮਾਰੂ ੫, ਸੋਲ ੭, ੫:੩ (1078) 


ਪਰਾਇਣਿ---- ਆਸਰਾ 
“ਸਾਕਤ ਕੀ ਓਹ ਪਿੰਡ ਪਰਾਇਣਿ। ”” 
-ਗੋਡ ਕਬ, ੭, ੩:੩ (872) 
“ਗੁਰ ਕੀ ਸੇਵਾ ਮੁਕਤਿ ਪਰਾਇਣਿ ਅਨਦਿਨੁ ਕੀਰਤਨੁ ਕੀਨਾ ਹੇ। ” (ਆਸਰਾ ਭਾਵ 
ਵਸੀਲਾ) 
-ਮਾਰੂ ੧, ਸੋਲਾ ੮, ੧੧:੩ (1028) 
ਹੋਰ ਰੂਪ: 
ਪਰਾਇਣੁ- 
“ਨਾਨਕ ਗੁਰਮੁਖਿ ਮੁਕਤਿ ਪਰਾਇਣੁ ਹਰਿ ਪੁੰਰੈ ਭਾਗਿ ਮਿਲਾਇਆ। ”” 
__ -ਮਾਰੂ ੧, ਸੋਲਾ ੨੧, ੧੦੨੩ (1042) 


(1) ਬਿਗਾਨੀ, ਦੂਸਰੇ ਦੀ 
“ਵਸਤੁ ਪਰਾਈ ਅਪੁਨੀ ਕਰਿ ਜਾਨੈ ਹਉਮੈ ਵਿਚਿ ਦੁਖੁ ਘਾਲੇ। ”” 
-ਮਾਝ ੧, ਵਾਰ ੪ਸ, ੧, ੨:੪ (139) 
“ਹੁਕਮੁ ਭਇਆ ਬਾਹਰੁ ਘਰੁ ਛੋਡਿਆ ਖਿਨ ਮਹਿ ਭਈ ਪਰਾਈ । ” (ਓਪਰੀ, 
ਬਿਗਾਨੀ ਜਿਸ ਨਾਲ ਕੋਈ ਸਬੰਧ ਨਾ ਹੋਵੇ) 
-ਸੋਰ ੧, ੩, ੧:੩ (596) 


ਹੋਰ ਰੂਪ: 

ਪਰਾਈਆ- 

“ਤਕਹਿ ਨਾਰਿ ਪਰਾਈਆ ਲੁਕਿ ਅੰਦਰਿ ਠਾਣੀ । (ਦੂਜਿਆਂ ਦੀਆਂ ਬਿਗਾਨੀਆਂ) 
-ਗਉ ੪, ਵਾਰ ੨੭੨ (315) 


ਪਰਾਏ- 
“ਜਿਉ ਰਾਖਾ ਖੇਤ ਊਪਰਿ ਪਰਾਏ । ”" (ਬਿਗਾਨੇ) 
-ਗਉ ੫, ੮੦, ੩੧ (179) 
(2) ਹੋ ਗਿਆ, ਧੈ ਗਿਆ 
“ਗੁਰ ਪ੍ਰਸਾਦਿ ਭਉ ਪਾਰਿ ਪਰਾਈ। ” 





2672 


-ਆਸਾ ੫, ੩੩, ੨੨ (378) 
“ਮਿਲਿ ਸਾਧੂ ਹਰਿ ਜਸੁ ਗਾਵੈ ਨਾਨਕੁ ਭਉਜਲੁ ਪਾਰਿ ਪਰਾਈ। ” 
-ਗੂਜ ੫, ੧੭, ੨੨ (499) 


-ਗਉ ੫. ਸੁਖ ੨, ੩:੨ (264) 


“ਭਲਕੇ ਉਠਿ ਪਰਾਹੁਣਾ ਮੇਰੈ ਘਰਿ ਆਵਉ। ” (ਸੰਤ ਪਰਾਹੁਣਾ) 
-ਗਉ ੫, ੧ਸ, ੫, ੨:੧ (318) 


“ਫਰੀਦਾ ਪੰਖ ਪਰਾਹੁਣੀ ਦੁਨੀ ਸੁਹਾਵਾ ਬਾਗ”(ਮਹਿਮਾਨ ਇਸਤ੍ਰੀ) 
-ਸਲੋ ਫਰ, ੭੯੧ (1382) 
ਪਰਾਹੁਣੇ - 
“ਜੈਸੇ ਰੈਣਿ ਪਰਾਹੁਣੇ ਉਠਿ ਚਲਸਹਿ ਪਰਭਾਤਿ। ”” (ਮਹਿਮਾਨ) 
- ਸਿਰੀ ੫, ੯੨, ੨੧ (50) 
ਪਰਾਕਉ ---- ਉਤਮ, ਪ੍ਰਾਕ੍ਮ 
“ਅਖੀ ਅੰਧੁ ਜੀਭ ਰਸੁ ਨਾਹੀ ਰਹੇ ਪਰਾਕਉ ਤਾਣਾ । ” 
- ਸਿਰੀ ੧, ਪਹ ੨, ੪:੩ (76) 
ਪਰਾਕੁਇ --- ਪ੍ ਰਾਕੂਮ, ਬਲ 
“ਸਤਿਗੁਰ ਆਤਮ ਦੇਵ ਦੀ ਖੜਗਿ ਜੋਰਿ ਪਰਾਕੁਇ ਜੀਅ ਦੈ । ” 
- ਰਾਮ ਬਸ, ਵਾਰ ੧:੫ (966) 
-- ਦੂਜੇ ਦੀ ਕ੍ਰਿਤ, ਦੂਜੇ ਦੀ ਸੇਵਾ/ਟਹਿਲ 
“ਖਤ੍ਰੀ ਸਬਦੰ ਸੂਰ ਸਬਦੰ ਸੂਦ ਸਬਦੰ ਪਰਾਕ੍ਰਿਤਹ। ” 
- ਆਸਾ ੧, ਵਾਰ ੧੨ਸ, ੨, ੩੨ (469) 


“ਦੀਨ ਦਇਆਲਿ ਮਿਲਾਇਓ ਗੁਰੁ ਸਾਧੂ ਗੁਰਿ ਮਿਲਿਐ ਹੀਰੁ ਪਰਾਖਾ। ” 
- ਜੈਤ ੪, ੨, ੧":੨ (696) 


ਹੋਰ ਰੁਪ: 

ਪਰਾਂਖੈ - 

“ਆਆਪੇ ਦਾਨਾ ਸਚੁ ਪਰਾਂਖੈ।  (ਪਰਖਦਾ ਹੈ) 
- ਮਾਰੂ ੧, ਸੋਲਾ ੧੨, ੫੨ (1032) 


- ਗਉਂ ੫. ਬਾਅ ੪੧੮ (259) 





2673 


ਪਰਾਗਛਤ --- ਪਾਪ 
“ਏਕੁ ਅਰਾਧਿ ਪਰਾਛਤ ਗਏ । ”” 
- ਗਉ ੫. ਸੁਖ ੧੯, ੮:੮ (289) 
“ਸਗਲ ਪਰਾਛਤ ਲਾਥੇ । ”” 
- ਸੋਰ ੫, ੫੨, ੩੧੧ (621) 


- ਗਉਂ ੪, ੫੯, ੨੨ (171) 


ਪਰਾਣ ---- ਸਾਸ, ਦਮ, ਜਾਨ 
“ਸੋ ਕਿਉ ਮਨਹੁ ਵਿਸਾਰੀਐ ਜਾ ਕੇ ਜੀਅ ਪਰਾਣ। ”? 


- ਸਿਰੀ ੧, ੫, ੪੧ (16) 
ਹੋਰ ਰੂਪ: 
ਪਰਾਣਾ - 
“ਨਾਨਕੁ ਬਿਨਵੈ ਤਿਸੈ ਸਰੇਵਹੁ ਜਾ ਕੇ ਜੀਅ ਪਰਾਣਾ। ” (ਸੂਾਸ, ਜਾਨ) 
- ਧਨਾ ੧, ੨, ੧੧੨ (660) 
“ਸੁਣਿ ਬਾਵਰੇ ਸੇਵਿ ਠਾਕੁਰੁ ਨਾਥੁ ਪਰਾਣਾ। ” (ਸ੍ਹਾਸਾਂ ਦਾ) 
- ਸੂਹੀ ੫, ਛੰਤ ੧, ੨:੧ (777) 
(1) ਪ੍ਰਾਣਾਂ (ਸੁਆਸ ਲੈਣ) ਵਾਲਾ ਜੀਵ, ਭਾਵ ਮਨੁੱਖ, ਪਾ ਣਧਾਰੀ ਜੀਵ 
“ਗੁਰਮੁਖਿ ਨਾਮੁ ਸਮਾਲਿ ਪਰਾਣੀ ਅੰਤੇ ਹੋਇ ਸਖਾਈ। ”? 
- ਸਿਰੀ ੫, ਪਹ, ੪, ੪:੩ (77) 
ਹੋਰ ਰੂਪ: 
ਪਰਾਣੀਆ - 
“ਰੰਗ ਰੂਪ ਰਸ ਬਾਦਿ ਕਿ ਕਰਹਿ ਪਰਾਣੀਆ। ”” (ਹੇ ਪ੍ਰਾਣੀ) 
- ਗਉ ੫. ਵਾਰ ੧੬ਸ, ੫, ੨:੫ (322) 
(2) ਸਮਝੀ, ਪਛਾਤੀ, ਜਾਣੀ 
“ਪੂਰੇ ਗੁਰ ਕੀ ਸੁਮਤਿ ਪਰਾਣੀ। ” 
- ਗਉ ੫, ੯੬, ੯:੪ (184) 


“ਜਿਸ ਕਾ ਜੀਉ ਪਰਾਣੁ ਹੈ ਅੰਤਰਿ ਜੋਤਿ ਅਪਾਰਾ। ” 
- ਮਾਝ ੧, ਵਾਰ ੬:੭ (140) 


- ਧਨਾ, ੧, ੪, ੧:੩ (661) 


ਪਰਾਤਮੁ ---- ਵਡੀ ਆਤਮਾ ਭਾਵ ਪ੍ਰਭੂ 
“ਆਤਮੁ ਚੀਨਿ ਪਰਾਤਮੁ ਚੀਨਹੁ ਗੁਰ ਸੰਗਤਿ ਇਹੁ ਨਿਸਤਾਰਾ ਹੇ। ” 
- ਮਾਰੂ ੧, ਸੋਲਾ ੧੦, ੮:੩ (1030) 





2674 


(1) ਪਿਆ ਹੈ, ਧੈਦਾ ਹੈ 
“ਨਾਨਕੁ ਗੁਰ ਚਰਣਿ ਪਰਾਤਾ। ” 
-ਸਿਰੀ ੫, ਅਸ ੨੭, ੮:੩ (71) 
“ਨਾਨਕ ਉਨ ਜਨ ਚਰਨ ਪਰਾਤਾ। ”” 
- ਗਉ ੫. ਸੁਖ ੫, ੭:੧੦ (269) 
“ਤਿਨ ਕੀ ਪੰਕ ਪਾਈਐ ਵਡਭਾਗੀ ਜਨ ਨਾਨਕੁ ਚਰਨਿ ਪਰਾਤਾ। ”! (ਪਿਆਂ) 
- ਮਾਲੀ ੪, ੨, ੪੨ (984) 
(2) ਅਤਿਅੰਤ ਪ੍ਰੀਤਵਾਨ ਹੋਇਆ 
“ਕਰਿ ਬੀਚਾਰੁ ਆਚਾਰੁ ਪਰਾਤਾ। ”” 
- ਆਸਾ ੧, ਅਸ 2, ੧੦੧੧ (415) 
“ਗੁਰਿ ਪੂਰੈ ਦੀਆ ਉਪਦੇਸਾ ਤੁਮ ਹੀ ਸੰਗਿ ਪਰਾਤਾ। ” (ਤੇਰੇ ਨਾਲ ਧਿਆਨ ਲੱਗ 
ਗਿਆ) 
- ਸੋਰ ੫, ੨੦, ੧":੨ (614) 
(3) ਪਛਾਣਿਆ, ਪਛਾਣ ਲਿਆ 
“ਬਾਧੇ ਮੁਕਤਿ ਨਾਹੀ ਜੁਗ ਚਾਰੇ ਜਮਕੰਕਰਿ ਕਾਲਿ ਪਰਾਤਾ ਹੇ । ” 
- ਮਾਰੂ ੧, ਸੋਲਾ ੧੧, ੯:੩ (1031) 


(1) ਹੋਰ ਪਰੇ, ਹੋਰ ਅਗੇ 
“ਗੁਨ ਬੇਅੰਤ ਬੇਅੰਤ ਭਨੁ ਨਾਨਕ ਕਹਨੁ ਨ ਜਾਈ ਪੰਰੈ ਪਰਾਤਿ। 
- ਦੇਵ ੫, ੩੫, ੨੨ (535) 
(2) ਪੁਆ ਕੇ, ਲਾ ਕੇ 
“ਛਡਾਇ ਲੀਓ ਮਹਾਬਲੀ ਤੇ ਅਪਨੇ ਚਰਨ ਪਰਾਤਿ । ” 
- ਧਨਾ ੫, ੪੧, ੧:੧ (681) 


ਪਛਾਤੀ ਹੈ ਭਾਵ ਗ੍ਰਹਿਣ ਕੀਤੀ/ਲਈ ਹੈ 
“ਹਰਿ ਗੁਰ ਪੂਰੇ ਕੀ ਓਟ ਪਰਾਤੀ। ”” 
- ਮਾਰੂ ੧, ਸੋਲਾ ੧੦, ੧੭:੧ (1031) 
(1) ਹੋ ਜਾਂਦੇ ਹਨ, ਪੈ ਜਾਂਦੇ ਹਨ 
“ਕਰਿ ਕਿਰਪਾ ਜਿਸੁ ਰਾਖਹੁ ਸੰਗੇ ਤੇ ਤੇ ਪਾਰਿ ਪਰਾਤੇ । ” 
- ਗਉਂ ੫, ੧੩੫”, ੨੪੨ (209) 
“ਸੋਵਤ ਜਾਗਿ ਹਰਿ ਹਰਿ ਹਰਿ ਗਾਇਆ ਨਾਨਕ ਗੁਰ ਚਰਨ ਪਰਾਤੇ । ” 
- ਦੇਵ ੫, ੮, ੨੨ (530) 
(2) ਪਛਾਤੇ ਹਨ 
“ਤਿਨ ਕੀ ਸੋਭਾ ਸਭਨੀ ਥਾਈ ਜਿਨ ਪ੍ਰਭ ਕੇ ਚਰਣ ਪਰਾਤੇ । ” 
- ਸੂਹੀ ੫, ੫੧, ੧:੨ (748) 
(3) ਪ੍ਰੋਏ 
“ਤਿਨ ਸਾਧੂ ਚਰਣ ਲੈ ਰਿਦੈ ਪਰਾਤੇ । ” 
- ਮਾਰੂ ੫, ਸੋਲਾ ੧੧, ੧੯:੨ (1083) 


ਹੋਰ ਰੂਪ: 
ਪਰਾਤੋ - 





2675 


“ਨਾਨਕ ਗੁਰ ਸਬਦਿ ਪਰਾਤੋ । ” (ਪ੍ਰੋਤੇ ਗਏ ਹਾਂ) 
- ਗਉਂ ੫, ੧੫੭", ੩੨ (214) 


“ਕੋਟਿ ਪਰਾਧ ਮਿਟੇ ਤੇਰੀ ਸੇਵਾ ਦਰਸਨਿ ਦੂਖੁ ਉਤਾਰਿਓ। ” 
- ਦੇਵ ੫, ੬, ੧:੧ (529) 


ਅਪਰਾਧੀ, ਪਾਪੀ 
“ਮੈ ਮੂਰਖ ਕੀ ਕੇਤਕ ਬਾਤ ਹੈ ਕੋਟਿ ਪਰਾਧੀ ਤਰਿਆ ਰੇ। ” 
- ਸੋਰ ੫, ੧੩, ੪:੧ (612) 


- ਗਉਂ ੫. ਸੁਖ ੩, ੨:੩ (265) 
“ਅਲਹ ਰਾਮ ਕੇ ਪਿੰਡੁ ਪਰਾਨ। ” (ਦੇਹ ਤੇ ਸਵਾਸ) 
- ਭੈਰ ੫, ੩, ੪:੨ (1136) 
ਹੋਰ ਰੂਪ: 
ਪਰਾਨਾ - 
“ਸੋ ਕਿਉ ਵਿਸਰੈ ਜਿਸ ਕੇ ਜੀਅ ਪਰਾਨਾ। ” (ਸਾਸ ਜਾਨ) 
- ਗਉ ੩, ੭੭, ੧੧ (159) 
(2) ਜੀਵਨ, ਜਿੰਦਗੀ 
“ਨਿਰਭਉ ਭਏ ਪਰਾਨ ਚਿੰਤਾ ਸਗਲ ਲਹੀ। ”” 
- ਆਸਾ ੫. ਛੰਤ ੯, ੧:੨ (458) 
(3) ਪਏ ਹਨ 
“ਜਿਨਿ ਜਪਿਆ ਤੇ ਪਾਰਿ ਪਰਾਨ। ” 
- ਪ੍ਰਭਾ ੪, ੭, ੧":੩ (1337) 


ਹੋਰ ਰੂਪ: 


ਪਰਾਨਾ - 
“ਸੂਖੁ ਭਇਆ ਦੁਖੁ ਦੂਰਿ ਪਰਾਨਾ। ” (ਜਾ ਪਿਆ, ਨਠ ਗਿਆ) 
- ਮਾਝ ੫. ੨੩, ੨੯੧ (103) 


(1) ਸਾਸ, ਵੇਖੋ “ਪਰਾਨ” (1) 
(2) ਜਾ ਪਿਆ, ਨੱਠ ਗਿਆ, ਵੇਖੋ ਪਰਾਨ (3) 
“ਨਾਮੁ ਲੈਤ ਦੁਖੁ ਦੂਰਿ ਪਰਾਨਾ। ” 
- ਭੈਰ ੫, ੨੫, ੨੧ (1142) 

(3) ਪਾਰ ਕਰਨ ਵਾਲਾ 
“ਹਰਿ ਧਨੁ ਤੁਲਹਾ, ਹਰਿ ਧਨੁ ਬੇੜੀ ਹਰਿ ਹਰਿ ਤਾਰਿ ਪਰਾਨਾ। ”” 

- ਗੂਜ ੫, ੩, ੨:੨ (495) 
(4) ਪਾਰ ਹੋ ਜਾਏਗਾ, ਭਾਵ ਮੁਕਤ ਹੋ ਜਾਵੇਂਗਾ 
“ਪਾਰਬ੍ਰਹਮ ਅਪਰੰਪਰ ਸੁਆਮੀ ਸਿਮਰਤ ਪਾਰਿ ਪਰਾਨਾ। ? 

- ਧਨਾ ੫, ੮, ੩੨ (672) 





2676 


(5) ਜਿੰਦ, ਪ੍ਰਾਣ 
“ਗੁਰ ਖਿਨੁ ਖਿਨੁ ਪੀਤਿ ਲਗਾਵਹੁ ਮੇਰੈ ਹੀਅੰਰੈ ਮੇਰੇ ਪ੍ਰੀਤਮ ਨਾਮੁ ਪਰਾਨਾ। ? 
- ਜੈਤ ੪, ੩, ੨੧੧ (697) 


- ਮਾਰੂ ੫, ੧੦, ੪:੨ (1001) 


-ਆਸਾ ੧, ੧੫੮, ੨੧੨ (409) 


“ਬਾਲਕ ਬਿਰਧਿ ਨ ਸੁਰਤਿ ਪਰਾਨਿ। ? (ਹੁੰਦੀ) 


- ਆਸਾ ੧, ਅਸ ੬, ੬:੧ (414) 


“ਅੰਤਰਿ ਲਹਰਿ ਲੋਭਾਨ ਪਰਾਨੀ ਸੋ ਪ੍ਰਭੁ ਚਿਤਿ ਨ ਆਵੈ । ? 

- ਸਿਰੀ ੫, ਪਹ ੪, ੩:੩ (77) 
“ਸਿਮਰਹੁ ਹਰਿ ਹਰਿ ਨਾਮੁ ਪਰਾਨੀ। ” (ਹੇ ਮਨੁੱਖ) 

- ਗੋਂਡ ੫, ੨੨, ੧":੧ (615) 
(2) ਪਾਉਂਦਾ ਹੈ ਭਾਵ ਲੈਂਦਾ ਹੈ 
“ਕਾਚੀ ਪਾਕੀ ਬਾਢਿ ਪਰਾਨੀ। ” 

- ਆਸਾ ੫. ੧੯, ੧੨ (375) 


ਸੁਆਸ, ਜਿੰਦ 
“ਤਿਸੁ ਬਿਨੁ ਮੇਰਾ ਕੋ ਨਹੀ ਜਿਸ ਕਾ ਜੀਉ ਪਰਾਨੁ। ? 
- ਸਿਰੀ ੧, ਅਸ ੧੦, ੮:੧ (59) 


< < 


“ਜੋ ਹੋਵਨੁ ਸੋ ਦੂਰਿ ਪਰਾਨੈ। ” 
- ਗਉ ੫. ਸੁਖ ੪, ੪:੪ (267) 


ਪਰਾਪਤਿ ---- (1) ਮਿਲਣ ਦਾ ਭਾਵ 
“ਭਈ ਪਰਾਪਤਿ ਮਾਨੁਖ ਦੇਹੁਰੀਆ। ”” 
- ਆਸਾਂ ੫, ਸੋਪ, ੪, ੧:੧ (12) 
“ਬਿਨੁ ਗੁਰ ਮਹਲੁ ਨ ਪਾਈਐ ਨਾਮੁ ਨ ਪਰਾਪਤਿ ਹੋਇ। ” (ਮਿਲਣਾ) 
- ਸਿਰੀ ੩, ੪੪, ੩੧ (30) 
“ਕਹੁ ਨਾਨਕ ਤਿਸੁ ਭਇਓ ਪਰਾਪਤਿ ਜਿਸੁ ਪੁਰਬ ਲਿਖੇ ਕਾ ਲਹਨਾ। ” (ਹਾਸਲ) 
-ਸੋਰ ੫, ਅਸ ੩, ੮:੨ (642) 
“ਅਚਰਜੁ ਸੁਨਿਓ ਪਰਾਪਤਿ ਭੇਟੁਲੇ ਸੰਤ ਚਰਨ ਚਰਨ ਮਨੁ ਲਾਈਐ। ”” (ਹਾਸਲ 
ਹੁੰਦਾ ਹੈ) 
- ਬਿਲਾ ੫, ੯੨, ੧੨ (822) 
(ਮਹਾਨ ਕੋਸ਼ ਇਸ ਦੇ ਅਰਥ “ਕਰਤਾਰ, ਵਾਹਿਗੁਰੂ; ਕਰਦਾ ਹੈ) 
(2) ਪ੍ਰਤਖ 





2677 


“ਨਾਨਕ ਕੀ ਪਭ ਬੇਨਤੀ ਪ੍ਰਭ ਮਿਲਹੁ ਪਰਾਪਤਿ ਹੋਇ । ? 
- ਮਾਝ ੫, ਬਾਰਾ ੩:੮ (134) 
ਲਾਭ ਮਿਲਣ ਦਾ ਭਾਵ, ਹਾਸਲ 
“ਕਬੀਰ ਸਾਧੂ ਸੰਗੁ ਪਰਾਪਤੀ ਲਿਖਿਆ ਹੋਇ ਲਿਲਾਟ । ” 
- ਸਲੋ ਕਬ, ੨੩੧:੧ (1377) 
ਮਿਲ ਜਾਣਾ, ਹਾਸਲ ਹੋ ਜਾਣਾ 
“ਸਭੇ ਥੋਕ ਪਰਾਪਤੇ ਜੇ ਆਵੈ ਇਕੁ ਹਾਥਿ। ” 
- ਸਿਰੀ ੫, ੭੬, ੧:੧ (44) 
ਮੁਢ ਕਦੀਮਾ, ਪੂਰਬ ਤੋ ਵੀ ਪਹਿਲਾਂ ਦਾ 
“ਗਾਥਾ ਗਾਵੰਤਿ ਨਾਨਕ ਭੜ੍ਹੰ ਪਰਾ ਪੂਰਬਣਹ। ” (ਭਾਵ ਪਰੰਪਰਾ ਤੋ”) 
- ਗਾਥਾ, ੧੮੨ (1361) 
ਮੁਢ ਕਦੀਮ ਦਾ, ਬਹੁਤ ਪਹਿਲਾਂ ਦਾ 
“ਪਰਾ ਪੂਰਬਲਾ ਲੀਖਿਆ ਮਿਲਿਆ ਅਬ ਆਇ। ”” 
- ਬਿਲਾ ੫, ੪੯, ੨੧ (813) 
ਹਰਾਣਾ, ਮਾਤ ਪਾਉਣਾ 
“ਇਛਸਿ ਜਮਾਦਿ ਪਰਾਭਯੰ ਜਸੁ ਸੂਸਤਿ ਸੁਕ੍ਰਿਤ ਕ੍ਰਿਤੰ। ” 
- ਗੂਜ ਜੈਦੇ, ੧, ੨:੨ (526) 
ਪਰਾਲੀ ਦਾ 
“ਕਾਹੂ ਗਰੀ ਗੋਦਰੀ ਨਾ ਹੀ ਕਾਹੂ ਖਾਨ ਪਰਾਰਾ। ” 
- ਆਸਾ ਕਬ, ੧੬, ੧੨ (479) 
ਬਹੁਤ ਮਰੇ, ਦੂਰ 
“ਸਾਕਤ ਬਚਨ ਬਿਛੂਆ ਜਿਉ ਡਸੀਐ ਤਜਿ ਸਾਕਤ ਪਰੈ ਪਰਾਰੇ। ” 
- ਨਟ ੪, ੩, ੫:੨ (982) 
ਪਰਾਲੀ, ਭਾਵ ਵਿਅਰਥ ਕੰਮ, ਫਲ ਰਹਿਤ/ਅਸਾਰ ਕਿਰਿਆਵਾਂ 
“ਛੋਡਿ ਜਾਹਿ ਸੇ ਕਰਹਿ ਪਰਾਲ। ”” 
- ਧਨਾ ੫. ੨੨, ੧੧ (676) 


ਹੋਰ ਰੂਪ: 


ਪਰਾਲਾ - 
“ਤਤੁ ਨ ਚੀਨਹਿ ਬੰਨਹਿ ਪੰਡ ਪਰਾਲਾ। ” (ਪਰਾਲੀ ਦੀ, ਭਾਵ ਅਸਾਰ ਕਰਮਕਾਂਡ) 

- ਗਉਂ ੩, ਅਸ ੪, ੨:੩ (231) 
ਪਰਾਲਿ - 
“ਰੋਵਣ ਵਾਲੇ ਜੇਤੜੇ ਸਭਿ ਬੰਨਹਿ ਪੰਡ ਪਰਾਲਿ। ” (ਪਰਾਲੀ ਦੀ ਵਿਅਰਥ ਵਸਤ 
ਦੀ (ਭਾਵ ਨਿਰੀ ਕਾਂਵਾਂ ਰੋਲੀ ਪੀਂਦੇ ਹਨ) 

- ਸਿਰੀ ੧, ੩, ੨:੩ (15) 

“ਪਉੜੀ ਜਾਇ ਪਰਾਲਿ ਪਿਛੈ ਹਥੁ ਨ ਅੰਬੜੈ ਤਿਤੁ ਨਿਵੰਧੈ ਤਾਲਿ। ” (ਪਰਾਲੀ) 





2678 


- ਸਿਰੀ ੩, ਵਾਰ ੧੧ਸ, ੧, ੧:੨ (789) 

ਪਰਾਲੀ - 
“ਗੁਰਸਿਖਾ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ। ” (ਘਾਹ, ਫੂਸ, ਪੀਲੇ ਰੰਗਵਲੇ) 
- ਰਾਮ ਬਸ, ਵਾਰ ੩:੧੦ (967) 


ਪਰਾਲੂ - 
“ਛਿਜੈ ਕਾਇਆ ਹੋਇ ਪਰਾਲੂ। ”! (ਪਰਾਲੀ ਵਾਂਗ ਨਿਕੰਮੀ) 
- ਮਲਾ ੧, ਵਾਰ ੨੦ਸ, ੧, ੧੨ (1287) 


ਪਰਾਵਹੁ ---- ਪਰਾਪਤ ਕਰੋ, ਪਾਓ 
“ਅਉਗਣ ਛੋਡਹੁ ਗੁਣ ਕਰਹੁ ਐਸੇ ਤਤੁ ਪਰਾਵਹੁ । ” 
- ਆਸਾ ੧, ਅਸ ੧੩, ੭੧੨ (418) 


- ਆਸਾਂ ੧, ਅਸ ੫. ੫:੩ (414) 


- ਮਾਰੂ ੩, ਸੋਲਾ ੧੫, ੨:੧ (1058) 


- ਆਸਾ ੫, ੭੬, ੨੨ (389) 


“ਆਨ ਉਪਾਉ ਨ ਕੋਊ ਸੂਝੈ ਹਰਿ ਦਾਸਾ ਸਰਣੀ ਪਰਿ ਰਹਾ। ” 
- ਸਾਰ ੫. ੪, ੪:੧ (1203) 


(3) ਹੋਰ ਵੱਧ 
“ਅੰਮ੍ਰਿਤ ਪ੍ਰਵਾਹ ਸਰਿ ਅਤੁਲ ਭੰਡਾਰ ਭਰਿ ਪਰੈ ਹੀ ਤੇ ਪੰਰੈ ਅਪਰ ਅਪਾਰ ਪਰਿ। ? 
- ਸਮੁ ੫, ੨੧ (1385) 


“ਜਗੁ ਐਸਾ ਮੋਹਿ ਗੁਰਹਿ ਦਿਖਾਇਓ ਤਉ ਸਰਣਿ ਪਰਿਓ ਤਜਿ ਗਰਬਸੂਆ। ” 
- ਗਉਂ ੫, ੧੨੭", ੪:੧ (206) 
“ਅੰਧ ਕੂਪ ਮਹਿ ਪਰਿਓ ਪਰਾਨੀ ਭਰਮ ਗੁਬਾਰ ਮੋਹ ਬੰਧਿ ਪਰੇ । ” 
- ਬਿਲਾ ੫, ੯੬, ੨੧ (823) 
(2) ਪਿਆ, ਧੈ ਗਿਆ, ਹੋ ਗਿਆ 
“ਹਰਿ ਜੀਉ ਨਾਮੁ ਪਰਿਓ ਰਾਮਦਾਸੁ । ” 
- ਸੋਰ ੫, ੧੩, ੧":੩ (612) 
(3) ਸਹਾਇਕ ਕਿਰਿਆ, ਪਿਆ 
“ਕਾਲੁ ਬਿਆਲੁ ਜਿਉ ਪਰਿਓ ਡੋਲੈ ਮੁਖੁ ਪਸਾਰੇ ਮੀਤ। (ਪਿਆ ਫਿਰਦਾ ਹੈ) 
- ਸੋਰ ੯, ੧, ੧੨ (631) 
“ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭਰਮ ਗਿਆਨੀ। ” 
- ਸੋਰ ਕਬ, ੩, ੪੧੧ (654) 
“ਨਾਨਕ ਦਾਸ ਸੰਤ ਪਾਛੇ ਪਰਿਓ ਰਾਖਿ ਲੇਹੁ ਇਹ ਬਾਰੀ। ” (ਪਿਆ ਹੈ) 





2679 


- ਟੋਂਡ ੫, ੯, ੨੨ (713) 
“ਠਾਕੁਰ ਤੇ ਜਨੁ ਜਨ ਤੇ ਠਾਕੁਰੁ ਖੇਲੁ ਪਰਿਓ ਹੈ ਤੋ ਸਿਉ। (ਬਣੀ, ਪਈ ਹੈ) 
- ਸਾਰੰ ਨਾਮ, ੨, ੧੨ (1252) 


ਪਰਿਅਉ ---- ਪਿਆ 
“ਸਾਧਸੰਗਤਿ ਕੈ ਪਾਛੇ ਪਰਿਅਉ ਜਨ ਨਾਨਕ ਹਰਿ ਰਸੁ ਪਾਇਆ। ” 
- ਟੋਡੀ ੫, ੪, ੪:੨ (712) 


ਪਰਿਆ ---- (1) ਪਿਆ ਹੋਇਆ ਹੈ 

“ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ। ? 

- ਗੂਜ ੫, ਸੋਦ ੫, ੧੧ (10) 
(2) ਡਿਗ ਪਿਆ ਭਾਵ ਮਰ ਗਿਆ, ਮੁਕ ਗਿਆ 
“ਧਨਪਾਤੀ ਵਡ ਭੂਮੀਆ ਮੇਰੀ ਮੇਰੀ ਕਰਿ ਪਰਿਆ। ” 

- ਸਿਰੀ ੫, ੭੨, ੨੧੨ (42) 
(3) ਪਿਆ, ਸਹਾਇਕ ਕਿਰਿਆ 
“ਉਠਿ ਚਲਿਆ ਪਛੁਤਾਇਆ ਪਰਿਆ ਵਸਿ ਜੰਦਾਰ। ”? 

- ਸਿਰੀ ੫, ੭੪, ੧:੩ (43) 
“ਛੂਟਨ ਕੋ ਸਹਸਾ ਪਰਿਆ ਮਨ ਬਉਰਾ ਰੇ ਨਾਚਿਓ ਘਰ ਘਰ ਬਾਰਿ। ” 

- ਗਉ ਕਬ, ੫੭, ੨:੨ (336) 
“ਗੁਰੁ ਨਾਨਕੁ ਜਿਨ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਨ ਪਰਿਆ ਰੇ। ? 
(ਪਿਆ, ਆਇਆ) 

- ਸੋਰ ੫, ੧੩, ੪:੨ (612) 
“ਕਿਆ ਤੂ ਜੋਗੀ ਗਰਬਹਿ ਪਰਿਆ। ” 

- ਰਾਮ ੫, ੧੩, ੧:੪ (886) 
(4) ਡਿਗਿਆ 
“ਤਿਨ ਕੀ ਸਰਣਿ ਪਰਿਆ ਮਨੁ ਮੇਰਾ। ” 

- ਮਾਝ ੫. ੨੭, ੪੧ (102) 
“ਕਾਮ ਕ੍ਰੋਧਿ ਮੋਹ ਕੂਪਿ ਪਰਿਆ। ” (ਡਿਗਿਆ) 

- ਟੋਡੀ ੫, ੧੬, ੪2੧ (715) 
(5) ਭਾਵ ਜੋਗਾ, ਸਮਰਥ 
“ਤਹ ਇਹੁ ਕਹਾ ਕਮਾਵਨ ਪਰਿਆ ਜਬ ਇਹੁ ਕਛੁ ਨ ਹੋਤਾ।” 

__- ਗਉ ੫, ੧੬੩", ੩੧ (216) 


“ਊਠਤ ਬੈਠਤ ਠੇਗਾ ਪਰਿਹੈ ਤਬ ਕਤ ਮੂਡ ਲੁਕਈ ਹੈ । ” 
- ਗੂਜ ਕਬ, ੧, ੧:੨ (524) 


(2) ਪਏ, ਡਿਗੇ 
“ਸੋ ਭਜਿ ਪਰਿਹੈ ਗੁਰ ਕੀ ਸਰਨਾ। ” 
- ਭੈਰ ਨਾਮ, ੮, ੪2੨ (1165) 
(3) ਪੈਂਦੀ ਹੈ, ਦਾਖਲ ਹੁੰਦੀ ਹੈ 
“ਕਬੀਰ ਅਵਰਹ ਕਉ ਉਪਦੇਸਤੇ ਮੁਖ ਮੈ ਪਰਿਹੈ ਰੇਤੁ । ” 





2680 


- ਸਲੋ ਕਬ, ੯੮੧ (1369) 


- ਗਉ ਕਬ, ਥਿਤੀ ੨:੧ (343) 


(1) ਸੁੰਦਰ ਇਸਤ੍ਰੀ ਭਾਵ ਰਾਗਨੀ 
“ਕੇਤੇ ਰਾਗ ਪਰੀ ਸਿਉ ਕਹੀਅਨਿ ਕੇਤੇ ਗਾਵਣਹਾਰੇ । ” 
- ਜਪੁ ੧, ੨੭੪੩ (6) 
(2) ਪਈ 
“ਭਨਤਿ ਨਾਨਕ ਮੇਰੀ ਪੂਰੀ ਪਰੀ। ”” 
- ਗਉਂ ੫, ੧੨੩, ੪:੨ (190) 
“ਨਾਨਕ ਜੋ ਪ੍ਰਭ ਭਾਣਿਆ ਪੂਰੀ ਤਿਨਾ ਪਰੀ। ” (ਭਾਵ ਸਫਲਤਾ ਮਿਲੀ) 
- ਗਉ ੫. ਬਾਅ ੧੮:੮ (253) 
“ਸਮਝਿ ਪਰੀ ਤਉ ਬਿਸਰਿਓ ਗਾਵਨੁ । ? (ਸਮਝੀ) 
-ਆਸਾ ਕਬ, ੧੧, ੩:੨ (478) 
“ਭਵਨ ਭਵਨ ਪਵਿਤ੍ਰ ਸਭਿ ਕੀਏ ਜਹ ਧੂਰਿ ਪਰੀ ਜਨ ਪਗੇ। ” (ਪਈ) 
-ਨਟ ੪, ੪, ੩੨ (976) 
(3) ਗਈ 
“ਕਾਣਿ ਕਢਨ ਤੇ ਛੂਟਿ ਪਰੀ। ” 
-ਆਸਾ ੫, ੫੩, ੨੨ (384) 
(4) ਡਿਗੀ 
“ਤੁਮਰੀ ਟੇਕ ਪੂਰੇ ਮੇਰੇ ਸਤਿਗੁਰ ਮਨ ਸਰਨਿ ਤੁਮ੍ਹਾਰੈ ਪਰੀ। ” 
- ਗੂਜ ੫, ੧੮, ੨੧ (499) 
(5) ਹੋ ਗਈ, ਪਈ 
“ਸਾਂਝ ਪਰੀ ਦਹ ਦਿਸ ਅੰਧਿਆਰਾ। ? 
- ਸੂਹੀ ਰਵਿ, ੨, ੩੨ (794) 
(6) ਭਈ, ਹੋ ਗਈ 
“ਐਸੀ ਹੋਇ ਪਰੀ। ? 
- ਸਾਰ ੫, ੧੩੭, ੧":੧ (1230) 
(7) ਪਈ ਭਾਵ ਤੁਰ ਪਈ 
“ਕਬੀਰ ਜਿਹ ਮਾਰਗਿ ਪੰਡਿਤ ਗਏ ਪਾਛੇ ਪਰੀ ਬਹੀਰ। ? 
- ਸਲੋ ਕਬ, ੧੬, ੫:੧ (1373) 


(1) ਪਈਆਂ 


“ਛਤ੍ਧਾਰ ਬਾਦਿਸਾਹੀਆ ਵਿਚਿ ਸਹਸੇ ਪਰੀਆ। ” 
- ਸਿਰੀ ੫, ੭੨, ੧:੨ (42) 


ਹੋਰ ਰੂਪ: 
ਪਰੀਐ - 
“ਸਿਧ ਸਾਧਿਕ ਤੇਤੀਸ ਕੋਰਿ ਤਿਰੁ ਕੀਮ ਪਰੀਐ। ” (ਪਈ) 
- ਸਮੁ ੫, ੮:੨ (1386) 





2681 


(2) ਸੁੰਦਰ ਇਸਤਰੀਆਂ ਭਾਵ ਰਾਗਨੀਆਂ 
“ਰਾਗ ਰਤਨ ਪਰੀਆਂ ਪਰਵਾਰ। ” 
- ਆਸਾ, ੧, ੯, ੪੯੧ (351) 


(3) ਡਿਗੀਆਂ 
“ਗਰਬਿ ਗਰਬਿ ਉਆਹੂ ਮਹਿ ਪਰੀਆ। ” 


- ਆਸਾ ੫, ੮੬, ੧":੨ (392) 
“ਕਰੁਣ ਕ੍ਰਿਪਾਲ ਗ੍ਰੋਪਾਲ ਦੀਨ ਬੰਧੁ ਨਾਨਕ ਉਧਰੁ ਸਰਨਿ ਪਰੀਆ। ”” 
- ਕਾਨ ੫, ੩੦, ੨:੨ (1303) 
ਹੋਰ ਰੂਪ: 
ਪਰੀਐ - 
“ਸਾਧ ਸੰਗਤਿ ਕੀ ਸਰਨੀ ਪਰੀਐ ਚਰਣ ਰੇਨੁ ਮਨੁ ਬਾਛੇ। ” (ਢਹਿ ਪਈਏ) 
- ਦੇਵ ੫, ੨੮, ੧੨ (533) 
ਪਰੀਸਹਿ ---- ਪਰੋਸਦੇ ਹਨ 
“ਸੰਗਤਿ ਕੁਲ ਤਾਰੇ ਸਾਚੁ ਪਰੀਸਹਿ। ”” 
- ਮਾਰੂ ੧, ਸੋਲਾ, ੬, ੪:੨ (1025) 


“ਤਨੁ ਮਨੁ ਸੀਤਲੁ ਸਾਚੁ ਪਰੀਖ। ” 
- ਗਉਂ ੧, ੫, ੩੨ (152) 
ਪਰੀਖਿਆ --- (1) ਪਰਖ ਲਿਆ, ਸਮਝ ਲਿਆ 
“ਜਿਸੁ ਮਨਿ ਬਸੈ ਤਿਸੁ ਸਾਚੁ ਪਰੀਖਿਆ। ”? 
- ਗਉਂ ੫. ਸੁਖ ੨੨, ੬:੪ (293) 
(2) ਪਰਖ/ਜਾਂਚ ਕਰਵਾਈ 
“ਉਕਤਿ ਜੋਤਿ ਲੈ ਸੁਰਤਿ ਪਰੀਖਿਆ। ” (ਪਰਖ ਦੀ ਸਮਝ) 
- ਰਾਮ ੫, ਅਸ ੨, ੧:੩ (913) 
ਪਰੀਖ੍ ਤੁ ---- ਅਰਜਨ ਦਾ ਪੋਤਾ ਜਿਸਨੂੰ ਸੁਖ ਦੇਵ ਰਿਸ਼ੀ ਨੇ ਭਾਗਵਤ ਪੁਰਾਣ ਸੁਣਾਇਆ ਸੀ 
“ਸੁਖਦੇਉ ਪਰੀਖ੍ ਤੁ ਗੁਣ ਰਵੈ ਗੋਤਮ ਰਿਖਿ ਜਸੁ ਗਾਇਓ। ” 
- ਸਵ ੧, ੮੭੫ (1390) 
ਜਾਣਕਾਰੀ, ਗਿਆਨ 
“ਨਾਨਕ ਹਰਿ ਕਥਾ ਸੁਣੀ ਮੁਖਿ ਬੋਲੀ ਗੁਰਮਤਿ ਹਰਿ ਨਾਮਿ ਪਰੀਚੈ ਜੀਉ। ”? 
- ਸਵ ੪, ੬, ੪:੩ (96) 
ਪਈਏ, ਡਿਗੀਏ 
“ਮਾਨੁ ਨ ਕੀਜੈ ਸਰਣਿ ਪਰੀਜੈ ਦਰਸਨੁ ਕਉ ਬਲਿਹਾਰੀ। ”” 
- ਆਸਾ ੫. ਛੰਤ ੪, ੨:੪ (455) 


“ਜਿਨ ਗੁਰ ਬਚਨ ਸੁਖਾਨੇ ਹੀਅਰੈ ਤਿਨ ਆਗੈ ਆਣਿ ਪਰੀਠਾ। ” 
- ਗਉ ੪, ੬੧, ੨:੨ (171) 





2682 


(ਮਹਾਨ ਕੋਸ਼ ਅਰਥ ਪਾਸ ਖੜਾ ਕੀਤਾ (ਪਰਤਖ) ਕਰਦਾ ਹੈ) 
ਪਰੀਤਮ ---- ਪਿਆਰਾ 
“'ਮਿਲਉ ਪਰੀਤਮ ਸੁਆਮੀ ਅਪੁਨੇ ਸਗਲੇ ਦੂਖ ਹਰਉਰੇ । ”” 


- ਆਸਾ ੫, ੫੦, ੧":੧ (383) 


“ਨਾਉ ਪ੍ਭਾਤੈ ਸਬਦਿ ਧਿਆਈਐ ਛੋਡਹੁ ਦੁਨੀ ਪਰੀਤਾ। ”” 

- ਪੁਭਾ ੧, ੯, ੪:੧ (1330) 
ਪਿਆਰ, ਪੀਤ 
“ਮਾਇਆ ਮੋਹ ਪਰੀਤਿ ਧ੍ਰਿਗੁ ਸੁਖੀ ਨ ਦੀਸੈ ਕੋਇ।” 

- ਸਿਰੀ ੫, ੮੩, ੧":੨ (47) 


ਹੋਰ ਰੂਪ: 


ਪਰੀਤੀ - 
“ਗੰਢੁ ਪਰੀਤੀ ਮਿਠੇ ਬੋਲ। ” (ਪਿਆਰ ਦੀ) 
- ਮਾਝ ੧, ਵਾਰ ੧੨ਸ, ੧, ੨੮ (143) 


“ਮਿਲਬੇ ਕੀ ਮਹਿਮਾ ਬਰਨਿ ਨ ਸਾਕਉ ਨਾਨਕ ਪਰੈ ਪਰੀਲਾ । ” 

- ਗੂਜ ੫, ੧੩, ੨੨ (498) 
ਪਵਾਂ,, ਹੋਵਾਂ 
“ਨਾਨਕ ਕੀ ਧਰ ਤੂੰਹੈ ਠਾਕੁਰ ਹਰਿ ਅੰਗਿ ਪਾਰਿ ਪਰੀਵਾਂ ਜੀਉ। ” 

- ਮਾਝ ੫, ੧੬, ੪੩ (99) 


(1) ਪਉ, ਡਿਗ ਪੈ 
“ਤਿਸ ਕੀ ਸਰਨੀ ਪਰੁ ਮਨਾ ਜਿਸੁ ਜੇਵਲ ਅਵਰੁ ਨ ਕੋਇ। ”? 
- ਸਿਰੀ ੫, ੭੭, ੨੧੧ (44) 
(2) ਹੀ 
“ਮੁਕਾਮੁ ਤਾ ਪਰੁ ਜਾਣੀਐ ਜਾ ਰਹੈ ਨਿਹਚਲੁ ਲੋਕ। ” 
- ਸਿਰੀ ੧, ਅਸ ੧੭, ੧੨ (64) 
(3) ਪਰੰਤੂ, ਲੇਕਨ 
“ਇਸਨਾਨੁ ਕਰੈ ਪਰੁ ਮੈਲੁ ਨ ਜਾਈ। ” 
- ਮਾਝ ੩, ਅਸ ੩੨, ੬੧੨ (129) 
(4) ਚੰਗੀ ਤਰ੍ਹਾਂ (ਸ਼ਬਦਾਰਥ) ਦਰਪਣ, ਅਵਸ਼ਯ, ਜ਼ਰੂਰ (ਮਹਾਨ ਕੋਸ਼) 
“ਜੋ ਗੁਰੁ ਕਹੈ ਸੋਈ ਪਰੁ ਕੀਜੈ ਤਿਸਨਾ ਅਗਨਿ ਬੁਝਾਈਐ। ”” 
- ਗਉ ੩, ਛੰਤ ੧, ੧:੪ (243) 
---- ਜ਼ਰੂਰ ਹੋਵੇਗਾ 
“ਜੋ ਕਿਛੁ ਕਰੇ ਸੋਈ ਪਰੁ ਹੋਗੁ । 
- ਬਸੰ ੩, ੬, ੪:੨ (1174) 





2683 


ਪਰੁਜਾਣੈ ---- ਚੰਗੀ ਤਰ੍ਹਾਂ ਜਾਣਦਾ ਹੈ 
“ਜਾ ਕਾ ਕਾਰਜੁ ਸੋਈ ਪਰੁਜਾਣੈ ਜੇ ਗੁਰ ਕੈ ਸਬਦਿ ਸਮਾਹੀ। ” 
- ਗਉਂ ੩, ੩੫, ੩:੨ (162) 
-੨-- ਚੰਗੀ ਤਰ੍ਹਾਂ ਜਾਣਦਾ ਹੈ 
“ਉਆ ਕਾ ਮਰਮੁ ਓਹੀ ਪਰੁਜਾਨੈ ਓਹੁ ਤਉ ਸਦਾ ਅਬਿਨਾਸੀ। ”? 
- ਗਉ ਕਬ, ੫੨, ੪:੨ (334) 


“ਧਰਮ ਰਾਇ ਪਰੁਲੀ ਪ੍ੁਤਿਹਾਰੁ । ” 


- ਮਲਾ ਨਾਮ, ੧, ੨:੪ (1292) 


-<-- ਇਲਾ ਦੇ ਗਰਭ ਤੋ ਪੈਦਾ ਹੋਇਆ ਬੁੱਧ ਦਾ ਪੁੱਤਰ ਤੇ ਚੰਦੂਮਾ ਦਾ ਪੋਤਾ ਜੋ ਪਹਿਲਾਂ 
ਚੰਦਰ ਵੰਸ/ਰਾਜਾ ਸੀ। 
“ਦੁਰਬਾ ਪਰੁਰਉ ਅੰਗਰੈ ਗੁਰ ਨਾਨਕ ਜਸੁ ਗਾਇਓ। ” 
੍‌੍ ਹੇ - ਸਵ ੧, ੧੦:੫ (1390) 


(1) ਪਏ, ਡਿਗੇ 
“ਸਰਣਿ ਪਰੇ ਕੀ ਰਾਖਹੁ ਸਰਮਾ। ? 
- ਆਸਾ ੫. ਸੋਪੁ ੪, ੨:੪ (12) 
“ਕਹਤੁ ਕਬੀਰ ਸੁਨਹੁ ਰੇ ਪ੍ਰਾਨੀ ਪਰੇ ਕਾਲ ਗੂਸ ਕੂਆ। ” (ਪਏ, ਵਿਚ ਡਿਗੇ) 
- ਸੋਰ ਕਬ, ੨, ੪੧੧ (654) 
(2) ਗਏ 
“ਇਤਨੇ ਜਨਮ ਭੂਲਿ ਪਰੇ ਸੇ ਜਾ ਪਾਇਆ ਤਾ ਭੂਲੇ ਨਾਹੀ। ” 
- ਗਉਂ ੩, ੩੫, ੩:੧ (162) 
“ਹਾਰਿ ਪਰੇ ਅਬ ਪੂਰਾ ਦੀਜੈ। ” (ਭਾਵ) ਰਹਿ ਗਏ) 
- ਗਉ ਕਬ, ੧੩, ੪:੨ (326) 
(3) ਧੈ ਗਏ 
“ਅਗਲੇ ਮੁਏ ਸਿ ਪਾਛੇ ਪਰੇ । ? 
- ਗਉ ੫, ੭੮, ੧:੧ (178) 
“ਗੁਰਮਤਿ ਖੋਜ ਪਰੇ ਤਬ ਪਕਰੇ ਧਨੁ ਸਾਬਤੁ ਰਾਸਿ ਉਬਰਿਆ। ” (ਵਿਚ ਪਏ ਭਾਵ 
ਲਗੇ) 
-ਬਸੰ ੪, ੩, ੨:੩ (1178) 
(4) ਰਹਿ ਗਏ 
“ਜਨਮੁ ਦੋਖ ਪਰੇ ਮੇਰੇ ਪਾਛੇ ਅਬ ਪਕਰੇ ਨਿਹਚਲੁ ਸਾਧੂ ਪਾਇ। ”” 
- ਆਸਾ ੫, ੯, ੩੯੧ (373) 
ਡੇਗੇ, ਸੁੱਟੇ 
“ਭਾਣੈ ਨਰਕਿ ਸੁਰਗਿ ਅਉਤਾਰੇ ਭਾਕੈ ਧਰਣਿ ਪਰੇਇ। ” 
- ਰਾਮ ੫, ਵਾਰ ੧੨ਸ, ੫, ੨:੭ (963) 
ਪਰੇਸਾਨੀ ---- ਹੈਰਾਨੀ, ਘਬਰਾਹਟ 
“ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ। ”? 





2684 


- ਤਿਲੰ ਕਬ, ੧, ੧":੧ (727) 


ਪਉ ਇਕ ਦੀ ਭਾਵ ਇਕ ਦੀ ਸਰਣੀ ਪਏ ਹੋਏ ਨੂੰ 
“ਰਾਮ ਨਾਮ ਦੇ ਸਰਣਿ ਪਰੇਕੈ । ”” 
- ਮਾਝ ੧, ਸੋਲਾ, ੯, ੧੬੨ (1029) 


- ਆਸਾ ੫. ੧੪, ੩੯੧ (374) 
ਭੂਤ, ਜਿੰਨ, ਬਹੁਤ ਗਿਰੇ ਹੋਏ ਜੀਵ 
“ਪਸੂ ਪਰੇਤ ਮੁਗਧ ਭਏ ਸ੍ਰੋਤੇ ਹਰਿ ਨਾਮਾ ਮੁਖਿ ਗਾਇਆ। ” 
- ਸੋਰ ੫, ੨੧, ੧:੨ (614) 
ਹੋਰ ਰੂਪ: 
ਪਰੇਤਹੁ - 
““ਪਰੇਤਹੁ ਕੀਤੋਨੁ ਦੇਵਤਾ ਤਿਨਿ ਕਰਣੈਹਾਰੇ। ” (ਭੂਤਾਂ ਤੋ”) 
- ਗਉ ੫, ਵਾਰ ੨੦ਸ, ੫, ੨:੧ (323) 
ਪਰੇਤੁ - 
“ਖਿਨ ਮਹਿ ਬਿਨਸਿਓ ਮਹਾ ਪਰੇਤੁ । ” (ਵਡਾ ਭੂਤ, ਇਕੇ ਭਾਵ ਅਹੰਕਾਰ) 
- ਭੈਰ ੫, ੪੬, ੨੨ (1149) 


“ਪੂਰਉ ਪੁਰਖੁ ਰਿਦੈ ਹਰਿ ਸਿਮਰਤ ਮੁਖੁ ਦੇਖਤ ਅਘ ਜਾਹਿ ਪਰੇਰੇ । ” 


- ਸਵ ੪, ਨਲ ੯:੪ (1400) 


ਹੋਰ ਰੂਪ: 
ਪਰੇਰੈ - 
“ਆਨਦਾ ਗੁਨ ਗਾਇ ਮੰਗਲ ਕਸਮਲਾ ਮਿਟਿ ਜਾਹਿ ਪਰੇਰੈ। ” (ਦੂਰ) 
- ਕਾਨ ੫, ੧੬, ੧੧ (1301) 


“ਜਤਨ ਕਰਉ ਉਰਝਾਇ ਪਰੇਵੈ । ” 
-ਆਸਾ ੫. ੪, ੧੨ (371) 


- ਜਪੁ ੧, ੧੬:੧੧ (3) 
“ਤਿਸ ਤੇ ਪਰੈ ਨਾਹੀ ਕਿਛੁ ਕੋਇ। ”” 
- ਗਉ ੫. ਸੁਖ ੧੬, ੧:੩ (283) 
(2) ਪਵੇ, ਡਿਗੇ 
“ਉਨ ਕੀ ਸਰਣਿ ਪੰਰੈ ਸੋ ਤਰਿਆ ਸੰਤਸੰਗਿ ਪੂਰਨ ਆਸਾ। ” 
- ਗਉਂ ੫, ੧੩੧”, ੨:੨ (207) 
“ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪੰਰੈ।” (ਪਏ, ਡਿਗੇ) 





2685 


- ਸਲੋ ਕਬ, ੨੧੬੨ (1376) 
(3) ਪੈਂਦਾ, ਹੁੰਦਾ 
“ਇਸੁ ਮਾਰੀ ਬਿਨੁ ਥਾਇ ਨ ਪਰੈ। ?” 
- ਗਉਂ, ੫, ਅਸ ੫. ੬:੧ (238) 
“ਕਹੀਅਤ ਆਨ ਅਚਰੀਅਤ ਅਨ ਕਛੁ ਸਮਝ ਨ ਪੰਰੈ ਅਪਰ ਮਾਇਆ। ” (ਪੈਂਦੀ 
ਭਾਵ ਆਉਦੀ) 
- ਸੋਰ ਰਵਿ, ੩, ੩:੧ (658) 
(4) ਪਿਆ, ਟਿਕਿਆ 
“ਧਰਨਿ ਪੰਰੈ ਉਰਵਾਰਿ ਨ ਜਾਈ। ” 
- ਗਉਂ ਕਬ, ੧੬, ੧":੨ (326) 
“ਪਿੰਡੁ ਪਰੈ ਤਉ ਪ੍ਰੀਤਿ ਨ ਤੋਰਉ। ? (ਭਾਵ ਨਸ਼ਟ ਹੋ ਜਾਵੇ) 
- ਆਸਾ, ਕਬ, ੩੫, ੨੨ (484) 
(5) ਹੋ ਜਾਵੇ 
“ਨਾਨਕ ਭਉਜਲੁ ਪਾਰਿ ਪਰੈ ਜਉ ਗਾਵੈ ਪ੍ਰਭ ਕੇ ਗੀਤ। ”” 
- ਦੇਵ ੯, ੩, ੨੨ (536) 
(6) ਲਗੇ 
“ਜਿਉ ਬੇਸ੍ਹਾ ਕੇ ਪਰੈ ਅਖਾਰਾ। ” 
- ਭੈਰ ਨਾਮ, ੮, ੩:੧ (1165) 
ਪਰਸੋ” (ਕੋਸ਼ ਮਹਾਨ ਕੋਸ਼), ਨਾਸ ਹੋ ਜਾਣ ਵਾਲਾ (ਦਰਪਣ), ਪੈਦਾ (ਨਿਰੜੈ) 
“ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ। ” 
- ਸਲੋ ੯, ੫੨੧੧ (1428) 


੦੧ 2੩੩੬. ੩੩ 


ਪ੍ਰੋ ਲੈਂਦਾ ਹੈ 
“ਏਕ ਨਾਮ ਲੇ ਮਨਹਿ ਪਰੋਊ। ” 
- ਗਉ ੫. ਬਾਅ ੧੪:੬ (253) 


- ਗਉਂ ੧, ਅਸ ੪, ੩:੨ (222) 
“ਨਾਨਕ ਦੀਜੈ ਨਾਮ ਦਾਨੁ ਰਾਖਉ ਹੀਐ ਪਰੋਇ। ? (ਪ੍ਰੋ ਕੇ) 
- ਗਉਂ ੫. ਬਾਅ ੫੫:੮ (262) 


ਹੋਰ ਰੂਪ: 
ਪਰੋਇਓ - 
“ਪਵਨਿ ਪਰੋਇਓ ਸਗਲ ਅਕਾਰਾ ਪਾਵਕ ਕਾਸਟ ਸੰਗੇ। ” (ਪਰੋਇਆ ਹੈ) 
- ਸਾਰ ੫. ਅਸ ੧, ੩:੧ (1235) 


ਪਰੋਇਆ - 
“ਹਰਿ ਨਾਮੁ ਰਿੰਦੈ ਪਰੋਇਆ। ” (ਪ੍ਰੋ ਲਿਆ) 
- ਸੋਰ ੫, ੭੨, ੧:੧ (627) 
ਪਰੋਈ - 
“ਸਭ ਪਰੋਈ ਇਕਤੁ ਧਾਗੈ। ” (ਪ੍ਰੋ ਲਈ ਹੈ) 





2686 


- ਮਾਝ ੫. ੪੯, ੨੧੯੧ (108) 
“ਤਿਨ ਕੀ ਧੂਰਿ ਨਾਨਕ ਦਾਸੁ ਬਾਛੇ ਜਿਨ ਹਰਿ ਨਾਮੁ ਰਿਦੈ ਪਰੋਈ। ” (ਪਰੋਇਆ ਹੈ 
ਭਾਵ ਵਸਾਇਆ ਹੈ) 

- ਸੋਰ ੫, ੩੩, ੨:੨ (618) 
ਪਰੋਈਐ - 
“ਸੂਤ ਬਿਨਾ ਕੈਸੇ ਮਣੀ ਪਰੋਈਐ। ” 

- ਗੋਂਡ ਕਬ, ੯, ੨੨ (872) 
ਪਰੋਈਲੇ - 
“ਆਨੀਲੇ ਫੂਲ ਪਰੋਈਲੇ ਮਾਲਾ ਠਾਕੁਰ ਕੀ ਹਉ ਪੂਜ ਕਰਉ। ” (ਪ੍ਰੋਕੇ) 

- ਆਸਾ ਨਾਮ, ੨, ੨੯੧ (485) 


ਪਰੋਏ - 
“ਏਕੈ ਸੂਤਿ ਪਰੋਏ ਮਣੀਏ। ” 


- ਰਾਮ ੫, ੧੨, ੩:੧ (886) 
ਵਰਤਾਵਾ, ਭੋਜਨ ਅਗੇ ਰਖਨਵਾਲਾ 
“ਪੇਖੇ ਬਿੰਜਨ ਪਰੋਸਨਹਾਰੈ । ”” 

- ਕਾਨ ੫. ੫. ੨੧੧ (1299) 


““ਜੂਠੀ ਕਰਛੀ ਪਰੋਸਨ ਲਾਗਾ ਜੂਠੇ ਹੀ ਬੈਠਿ ਖਾਇਆ। ”” 
-ਬਸੰ ਕਬ, ੭, ੩੨ (1195) 


(ਬਰਤਨ ਵਿਚ ਪਾ ਕੇ) ਅਗੇ ਰਖੇ, ਵਰਤਾਏ 
“ਆਪਿ ਪਕਾਂਵੈ ਆਪਿ ਭਾਂਡੇ ਦੇਇ ਪਰੋਸੈ ਆਪੇ ਹੀ ਬਹਿ ਖਾਵੈ। ? 
- ਬਿਹਾ ੪, ਵਾਰ ੬:੨ (551) 


“:ਮਅਨਿਕ ਭਾਤਿ ਕਰਿ ਮਣੀਏ ਸਾਜੇ ਕਾਚੈ ਤਾਗਿ ਪਰੋਹੀ। ? 
- ਸੋਰ ੫, ੪, ੩੧ (609) 


“ਕਰ ਜੋਰਿ ਨਾਨਕ ਦਾਨੁ ਮਾਗੈ ਹਰਿ ਰਖਉ ਕੰਠਿ ਪਰੋਤ। ” 


- ਕੇਦਾ ੫, ੧੩, ੨੨ (1121) 


- ਰਾਮ ੧, ਅਸ ੩, ੬:੨ (904) 


- ਮਾਰੂ ੫, ਵਾਰ ੨੧ਸ, ੫, ੩:੩ (1101) 





2687 


“ਆਪੇ ਸਕਤਾ ਆਪ ਸੁਰਤਾ ਸਕਤੀ ਜਗਤੁ ਪਰੋਵਹਿ। ” 
- ਸਾਰ ੪, ਵਾਰ ੧੩ਸ, ੧, ੧੨ (1242) 


“ਕਰ ਹਰਿ ਹਟ ਮਾਲ ਟਿੰਡ ਪਰੋਵਹੁ ਤਿਸੁ ਭੀਤਰਿ ਮਨੁ ਜੋਵਹੁ। ? (ਭਾਵ ਬਣਾਉ) 
- ਬਸੰ ੧, ੯, ੨੧ (1171) 
---- ਪ੍ੋਈ ਰਖਦੇ ਭਾਵ ਵਸਾਈ ਰਖਦੇ ਹਨ 

“ਨਾਉ ਨਾਨਕ ਬਖਸੀਸ ਮਨ ਮਾਹਿ ਪਰੋਵਣਾ। ” 

- ਗੂਜ ੫, ਵਾਰ ੧੮:੮ (523) 

- ਪ੍ਰੋਨ ਵਾਲਾ 

“ਏਕਹਿ ਸੂਤਿ ਪਰੋਵਨਹਾਰਾ। ” 

- ਗਉਂ ੫. ਬਾਅ, ੨੨ (250) 


“ਨਾਨਕ ਹੀਰਾ ਹੀਰੈ ਬੇਧਿਆ ਗੁਣ ਕੈ ਹਾਰਿ ਪਰੋਵੈ । ” 
- ਤੁਖਾਂ ੧, ਛੰਤ ੫, ੨:੬ (1112) 


ਪਿਆ, ਡਿਗਿਆ 
“ਪ੍ਰਭ ਦਾਤਉ ਦਾਤਾਰ ਪਰ੍ਹਉ ਜਾਚਕੁ ਇਕੁ ਸਰਨਾ । ”” 


- ਸਮੁ ੫, ੯੯੧ (1387) 


(1) ਸਮੇ ਦੀ ਇਕ ਇਕਾਈ, ਪਲਕਾਰੇ/ ਅੱਖ ਦੇ ਝਪਕਣ ਜਿਨਾਂ ਸਮਾਂ 
“ਘੜੀ ਮੂਰਤ ਸਿਮਰਤ ਪਲ ਵੰਵਹਿ ਜੀਵਣੁ ਸਫਲੁ ਤਿਥਾਈ। ”” 
- ਮਾਝ ੫, ੪੫, ੧:੩ (107) 
“ਪਲ ਪੰਕਜ ਮਹਿ ਕੋਟਿ ਉਧਾਰੇ। ? 
- ਧਨਾ ੧, ਅਸ ੨, ੭:੩ (686) 


- ਆਸਾ ੫, ੭੯, ੩੨ (390) 
“ਮੁਖੁ ਡੇਖਾਊ ਪਲਕ ਛਡਿ ਆਨ ਨ ਡੇਊ ਚਿਤੁ । ” 
- ਜੈਤ ੫, ਵਾਰ ੧੨ਸ, ੫, ੨੧ (708) 
(ਮਹਾਨਕੋਸ਼ ਇਥੇ ਇਸ ਦੇ ਅਰਥ “ਅਖ ਦਾ ਪੜਦਾ, ਪਪੋਟਾ ਕਰਦਾ ਹੈ ”) 
(1) ਅੱਖ ਦੇ ਪੜਦੇ 
“ਪਲਕਾ ਨ ਲਾਗੈ ਪ੍ਰਿਅ ਪ੍ਰੇਮ ਪਾਗੈ ਚਿਤਵੰਤਿ ਅਨਦਿਨੁ ਪ੍ਰਭ ਮਨਾ । ?” 
- ਆਸਾ ੫, ਛੰਤ ੧੪, ੨:੪ (462) 
(2) ਪਲਕ (ਪਲ ਭਰ ਦੇ ਸਮੇ” ਵਿਚ) 
“ਹਰਿ ਹਰਿ ਨਾਮੁ ਬੋਲਹੁ ਦਿਨੁ ਰਾਤੀ ਸਭ ਕਿਲਬਿਖ ਕਾਟੈ ਇਕ ਪਲਕਾ । ” 
- ਸੋਰ ੫, ਵਾਰ ੨੧:੪ (650) 





2688 


“ਕਾਹੁ ਦੀਨੇ ਪਾਟ ਪਟੰਬਰ ਕਾਹੁ ਪਲਘ ਨਿਵਾਰਾ। ? 
੍‌੍ ੍‌੍ - ਆਸਾ ਕਬ, ੧੬, ੧:੧ (479) 
ਹੋਰ ਰੂਪ: 
ਪਲੰਘ - 
“ਤੰਬੁ ਪਲੰਘ ਨਿਵਾਰ ਸਰਾਇਚੇ ਲਾਲਤੀ। ” 
੍‌੍ - ਮਾਝ ੧, ਵਾਰ ੮:੭ (141) 
ਪਲਘਿ - 
ਧਰਤੀ ਤ ਹੀਰੇ ਲਾਲ ਜੜਤੀ ਪਲਘਿ ਲਾਲ ਜੜਾਉ। ? (ਪਲੰਗਾਂ ਨਾਲ) 
- ਸਿਰੀ ੧, ੧, ੨੧੧ (14) 
ਪਲੰਘੁ - 
“ਲਬੈ ਮਾਲੈ ਘੁਲਿ ਮਿਲਿ ਮਿਚਲਿ ਉੱਘੇ ਸਉੜਿ ਪਲੰਘੁ । ” 
- ਮਲਾ ੧, ਵਾਰ ੨੩ਸ, ੧, ੧੨ (1288) 


--- ਉਲਝੀ 


“ਮਾਤਾ ਪਿਤਾ ਸਭੁ ਹੇਤੁ ਹੈ ਹੇਤੇ ਪਲਚਾਈ ਰਾਮ। ” 
- ਵਡ ੩, ਛੰਤ ੬, ੨:੨ (571) 


ਉਲਝੇ, ਫਸੇ 
“ਧਾਤੁਰ ਬਾਜੀ ਪਲਚਿ ਰਹੇ ਨਾ ਉਰਵਾਰੁ ਨ ਪਾਰੁ ।” 


- ਸਿਰੀ ੩, ੪੦, ੩:੩ (29) 


- ਭੈਰ ਨਾਮ, ੬, ੨੧੧ (1164) 


“ਗੁਰ ਗੋਬਿੰਦ ਕੇ ਬਿਨੁ ਮਿਲੇ ਪਲਟਿ ਭਈ ਸਭ ਖੇਹ । ? 
- ਸਲੋ ਕਬ, ੧੭੯੦੨ (1374) 
ਪਲਟਿਆ --- ਬਦਲਿਆ, ਉਲਟਿਆ 
“ਗੁਰਿ ਮਿਲਿਐ ਵੇਸੁ ਪਲਟਿਆ ਸਾ ਧਨ ਸਚੁ ਸੀਗਾਰੋ । ” 
- ਵਡ ੧, ਅਸ ੩, ੮੧ (581) 
“ਗੁਰਮੁਖਿ ਹੋਵੈ ਸੁ ਪਲਟਿਆ ਹਰਿ ਰਾਤੀ ਸਾਜਿ ਸੀਗਾਰਿ। ” (ਪਰਤਿਆ ਮਾਇਆ 
ਤੋਂ) 
- ਸੂਹੀ ੩, ਵਾਰ ੧ਸ, ੩, ੧:੫ (785) 
ਹੋਰ ਰੂਪ: 
ਪਲਟੀਐ - 
“ਤਾੜੀ ਲਾਗੀ ਤ੍ਰਿਪਲੁ ਪਲਟੀਐ ਛੂਟੈ ਹੋਇ ਪਸਾਰੀ। ” (ਪਰਤੀਏ) 
- ਗਉ ਕਬ, ੫੩, ੨:੨ (334) 





2689 


“ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ। ” (ਪ੍ਰ ਵਰਤਤ ਕਰੀਏ, 
ਬਦਲੀਏ) 
- ਰਾਮ ਬਸ ਵਾਰ ੨:੨ (966) 
ਪਲਟੁ - 
“ਨਾਨਕੁ ਕਾਇਆ ਪਲਟੁ ਕਰਿ ਮਲਿ ਤਖਤੁ ਬੈਠਾ ਸੈ ਡਾਲੀ। ” (ਤਬਦੀਲ, ਬਦਲ) 
- ਰਾਮ ਬਸ, ਵਾਰ ੩:੫ (967) 


< 


ਪਰਲੋਕ 
“ਖਾਵਹੁ ਖਰਚਹੁ ਤੋਟਿ ਨ ਆਵੈ ਹਲਤ ਪਲਤ ਕੈ ਸੰਗੇ। ” 
- ਗੂਜ ੫. ੩, ੪:੧ (496) 


“ਹਲਤਿ ਪਲਤਿ ਸੁਖੁ ਪਾਇਦੇ ਜਪਿ ਜਪਿ ਰਿਦੈ ਮੁਰਾਰਿ। ” (ਪਰਲੋਕ ਵਿਚ) 
- ਸਿਰੀ ੩, ੪੨, ੨੨ (30) 
ਪਲਤੁ - 
ਹਲਤੁ ਪਲਤੁ ਤਿਨੀ ਦੋਵੈ ਗਵਾਏ ਦੁਖੇ ਦੁਖਿ ਵਿਹਾਵਣਿਆ। ”? 
- ਮਾਝ ੩, ਅਸ ੨੩, ੫:੩ (123) 


“ਚਬੇ ਤਤਾ ਲੋਹ ਸਾਰੁ ਵਿਚਿ ਸੰਘੈ ਪਲਤੇ । ”” 
- ਗਉ ੪, ਵਾਰ ੩੨੨ (317) 


“ਕੋਟਿ ਕੋਟਿ ਕੇ ਦੋਖ ਸਭ ਜਨ ਕੇ ਹਰਿ ਦੂਰਿ ਕੀਏ ਇਕ ਪਲਫਾ। ” 
- ਪ੍ਰਭਾ ੪, ੫, ੩੨ (1336) 


(1) ਪਰਾਲੀਵਤ ਭਾਵ ਫਜੂਲ ਸਮਝ ਕੇ 
“ਰਤਨੁ ਪਦਾਰਥੁ ਪਲਰਿ ਤਿਆਗੈ। ”” 
- ਮਾਝ ੩, ਅਸ ੮, ੪੧ (113) 
(ਮਹਾਨਕੋਸ਼ ਅਰਥ “ਪੱਥਰ” ਕਰਦੇ ਹਨ) 
(2) ਦਾਣੇ ਰਹਿਤ, ਫੂਸ 
“ਜਾ ਪਕਾ ਤਾ ਕਟਿਆ ਰਹੀ ਸੁ ਪਲਰਿ ਵਾੜਿ। ” 
- ਮਾਝ ੧, ਵਾਰ ੧੧ਸ, ੧, ੧੧ (142) 


ਹੋਰ ਰੂਪ: 
ਪਲਰੀ - 
“ਅਉਗਣ ਵਿਕਣਿ ਪਲਰੀ ਜਿਸੁ ਦੇਹਿ ਸੁ ਸਚੇ ਪਾਏ। ” (ਪਰਾਲੀ/ਫੂਸ ਵਾਂਗ) 
- ਗਉ ੪, ਵਾਰ ੭:੩ (303) 


“ਕਰ ਪਲਵ ਸਾਖਾ ਬੀਚਾਰੇ । ? 
- ਰਾਮ ਬੇਣੀ, ੧, ੭:੧ (974) 





2690 


“ਤਤੀ ਤੋਇ ਨ ਪਲਵੈ ਜੇ ਜਲਿ ਟੁਥੀ ਦੇਇ। ” 
- ਸਲੋ ਫਰ, ੬੨੨ (1381) 


“ਜਾ ਕੋ ਰੇ ਕਰਮੁ ਭਲਾ ਤਿਨਿ ਓਟ ਗਹੀ ਸੰਤ ਪਲਾ ਤਿਨ ਨਾਹੀ ਰੇ ਜਮੁ ਸੰਤਾਵੈ 
ਸਾਧੁ ਕੀ ਸੰਗਨਾ। ? 

੍‌੍ - ਧਨਾ ੫, ੩੦, ੨:੧ (678) 
“ਉਸੁ ਸਾਚੇ ਦੀਬਾਨ ਮਹਿ ਪਲਾ ਨ ਪਕਰੈ ਕੋਇ। ” (ਪਲੂ, ਭਾਵ ਕੋਈ ਤੰਗ ਨਹੀਂ 
ਕਰੇਗਾ) 


- ਸਲੋ ਕਬ, ੨੦੦੨ (1375) 


--- ਭਜ ਗਏ, ਦੂਰ ਹੋ ਗਏ 
“ਜੈ ਜੈ ਧਰਮੁ ਕਰੇ ਦੂਤ ਭਏ ਪਲਾਇਣ। ” 


- ਆਸਾ ੧, ਛੰਤ ੧੨, ੩੨ (460) 
--- ਦੂਰ ਹੋ ਜਾਂਦੇ ਹਨ 
“ਸਾਧੂ ਕੈ ਸੰਗਿ ਪਾਪ ਪਲਾਇਨ। ”” 
- ਗਉ ੫. ਸੁਖ ੭, ੫:੭ (271) 
ਢੱਕ ਦਾ ਬੂਟਾ, ਇਕ ਨਿਕੰਮਾ ਰੁੱਖ 
“ਮਿਲਿ ਸਤਸੰਗਤਿ ਪਰਮ ਪਦੁ ਪਾਇਆ ਮੈ ਹਿਰਡ ਪਲਾਸ ਸੰਗਿ ਹਰਿ ਬੁਹੀਆ। ”” 
- ਬਿਲਾ ੪, ਅਸ ੨, ੧:੨ (834) 
ਹੋਰ ਰੂਪ: 
ਪਲਾਸੁ - 
“ਜਿਹ ਕੁਲ ਦਾਸੁ ਨ ਊਪਜੈ ਸੋ ਕੁਲ ਢਾਕੁ ਪਲਾਸੁ । ” 
- ਸਲੋ ਕਬ, ੧੧੧੨ (1370) 


“ਕਰਣ ਪਲਾਹ ਕਰੇ ਬਹੁਤੇਰੇ ਸਾ ਧਨ ਮਹਲੁ ਨ ਪਾਂਵੈ । ” 
- ਤਿਲੰ ੧, ੪, ੨੨ (722) 


“ਘੋੜਾ ਕੀਤੋ ਸਹਜ ਦਾ ਜਤੁ ਕੀਓ ਪਲਾਣੁ । ”” 
- ਰਾਮ ਬਸ, ਵਾਰ ੬:੬ (968) 


“ਤੁਰੇ ਪਲਾਣੇ ਪਉਣ ਵੇਗ ਹਰਿ ਰੰਗੀ ਹਰਮ ਸਵਾਰਿਆ। ? 
- ਆਸਾ ੧, ਵਾਰ ੧੭:੧ (472) 


੫ 


“ਭਇਓ ਕ੍ਰਿਪਾਲ ਠਾਕੁਰੁ ਸੇਵਕ ਕਉ ਸਵਰੇ ਹਲਤ ਪਲਾਤਾ। ”” 
- ਮਾਰੂ ੫. ੫ ੪:੧ (1000) 





2691 


“ਜਿਉ ਜਲਿ ਥੋੜੈ ਮਛੁਲੀ ਕਰਣ ਪਲਾਵ ਕਰੇਇ। ” 
- ਸਿਰੀ ੧, ਅਸ ੫, ੨:੨ (56) 
“ਕਰਣ ਪਲਾਵ ਕਰੇ ਨਹੀ ਪਾਂਵੈ ਇਤ ਉਤ ਢੂਢਤ ਥਾਕਿ ਪਰੇ। ” (ਭਾਵ ਤਰਲੇ 
ਮਿੰਨਤਾਂ) 
- ਮਾਰੂ ੧, ਅਸ ੮, ੪:੧ (1014) 
ਪਰਵਰਸ਼ ਪ੍ਰਾਪਤ ਕੀਤਾ, ਵੱਡਾ ਹੋਇਆ 
“ਫਰੀਦਾ ਸਿਰੁ ਪਲਿਆ ਦਾੜੀ ਪਲੀ ਮੁਛਾਂ ਭੀ ਪਲੀਆਂ। ? (ਭਾਵ ਪੀਲੇ/ ਚਿੱਟੇ ਹੋ 
ਗਏ) 
- ਸਲੋ ਫਰ, ੫੫:੧ (1380) 
ਪਲਿਤ ਹੋਈ, ਵਡੀ ਹੋਈ 
“ਫਰੀਦਾ ਸਿਰੁ ਪਲਿਆ ਦਾੜੀ ਪਲੀ ਮੁਛਾਂ ਭੀ ਪੀਆਂ। ” (ਭਾਵ ਪੀਲੀ/ਚਿੱਟੀ ਹੋਈ) 
- ਸਲੋ ਫਰ, ੫੫:੧ (1380) 
ਪੱਲੇ, ਲੜ 
“ਗ੍ਰਿਹਿ ਮੜੀ ਮਸਾਣੀ ਬਨ ਮਹਿ ਬਸਤੇ ਊਠਿ ਤਿਨਾ ਕੈ ਲਾਗੀ ਪਲੀਆ। ” 
- ਮਾਰੂ ੫, ੧੮, ੪:੩ (1004) 
ਵਡੀਆਂ, ਹੋਈਆਂ 
“ਫਰੀਦਾ ਸਿਰੁ ਪਲਿਆ ਦਾੜੀ ਪਲੀ ਮੁਛਾਂ ਭੀ ਪਲੀਆਂ। ”” 
- ਸਲੋ ਫਰ, ੫੫:੧ (1380) 
(ਫਾ. ਪਲੀਦ), ਨੀਚ, ਗੰਦੇ 
“ਪਾਂਚ ਪਲੀਤਹ ਕਉ ਪਰਬੋਧੈ । ” (ਪੰਜ ਇੰਦਰੇ) 
- ਗੋਂਡ ਕਬ, ੧੦, ੩:੨ (873) 
(1) (ਫਾ. ਪਲੀਤਹ) ਅੱਗ ਲਾਉਣ ਲਈ ਬਣਾਇਆ ਗਿਆ, ਮਸਾਲੇ ਵਾਲਾ ਧਾਗਾ 
“ਕਹੁ ਕਬੀਰ ਜਿਨਿ ਦੀਆ ਪਲੀਤਾ ਤਿਨਿ ਤੈਸੀ ਝਲ ਦੇਖੀ। ” 
- ਗਉ ਕਬ, ੪੭, ੩:੨ (333) 
(2) ਤੋਪ ਨੂੰ ਅੱਗ ਦੇਣ ਦਾ ਤੋੜਾ 
“ਪ੍ਰੇਮ ਪਲੀਤਾ ਸੁਰਤਿ ਹਵਾਈ ਗੋਲਾ ਗਿਆਨੁ ਚਲਾਇਆ। ” 
- ਭੈਰ ਕਬ, ੧੭, ੪:੧ (1161) 


(ਫਾ. ਪਲੀਦ), ਗੰਦਾ, ਅਪਵਿੱਤਰ 


- ਜਪੁ ੧, ੨੦੪੩ (4) 


“ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ । (ਗੰਦਾ, ਅਪਵਿੱਤਰ) 
- ਮਾਝ ੧, ਵਾਰ ੬ਸ, ੧, ੧:੧ (140) 





2692 


ਸਮੇ ਦੀ ਇਕ ਇਕਾਈ, ਪਲਕ ਝਮਕਨ ਜਿਨਾ ਸਮਾਂ 
“ਜਿਨ ਖਿਨੁ ਪਲੂ ਨਾਮੁ ਨ ਵੀਸਰੈ ਤੇ ਜਨ ਵਿਰਲੇ ਸੰਸਾਰਿ। ”” 
- ਸਿਰੀ ੧, ੨੦, ੧੨ (21) 


- ਰਾਮ ਬੇਣੀ, ੧, ੮:੨ (974) 


ਪਲ ਵਿਚ, ਅੱਖ ਝਮਕਾਣ ਦੇ ਸਮੇ ਵਿਚ 
“ਬਿਨਵੰਤਿ ਨਾਨਕ ਦਇਆ ਧਾਰੀ ਮੇਲਿ ਲੀਨੇ ਇਕ ਪਲੇ। ”? 
- ਜੈਤ ੫, ੨, ੪:੬ (705) 
(2) ਲੜ, ਦਾਮਨ 
“ਨਾਨਕ ਦਾਸ ਧੂਰਿ ਜਨ ਬਾਂਛੈ ਉਧਰਹਿ ਲਾਗਿ ਪਲੇ। ” 
- ਸਾਰ ੫, ੧੨੦, ੨੨ (1227) 


ਲਪੇਟ ਕੇ, ਗਲੇਫ ਕੇ 
“ਕੂੜਿ ਠਗੀ ਗੁਝੀ ਨ ਰਹੈ ਕੂੜੁ ਮੁਲੰਮਾ ਪਲੇਟਿ ਧਰੇਹੁ । ” 
- ਗਉ ੪, ਵਾਰ ੨੦ਸ, ੩, ੧:੬ (311) 
ਹੋਰ ਰੂਪ: 
ਪਲੇਟਿਆ - 
“ਗ੍ਰਿਸਤਿ ਕੁਟੰਬਿ ਪਲੇਟਿਆ ਕਦੇ ਹਰਖੁ ਕਦੇ ਸੋਗੁ । ” (ਭਾਵ ਘਿਰਿਆ ਹੋਇਆ) 
- ਸਿਰੀ ੫, ੨੬, ੩:੨ (70) 
ਪਲੇਟੇ - 
“ਪਸੂ ਮਾਣਸ ਚੰਮਿ ਪਲੇਟੇ ਅੰਦਰਹੁ ਕਾਲਿਆ। ” (ਲਪੇਟੇ ਹੋਏ) 
- ਮਲਾ ੧, ਵਾਰ ੧੪:੬ (1284) 


(1) ਲੜ ਵਿਚ 
“ਤਿਨ ਮਤਿ ਤਿਨ ਪਤਿ ਤਿਨ ਧਨੁ ਪਲੈ ਜਿਨ ਹਿਰਦੈ ਰਹਿਆ ਸਮਾਇ। ”” (ਭਾਵ 
ਕੋਲ) 
- ਸਿਰੀ ੧, ੪, ੪:੧ (15) 
“ਨਉ ਨਿਧਿ ਨਾਮੁ ਨਿਧਾਨੁ ਹਰਿ ਮੈ ਪਲੈ ਬਧਾ ਛਿਕਿ ਜੀਉ। ”” 
- ਸਿਰੀ ੫, ਅਸ ੨੯, ੮:੩ (73) 
(2) ਲੜ 
“ਹਭੇ ਸਾਕ ਕੂੜਾਵੇ ਡਿਠੇ ਤਉ ਪਲੈ ਤੈਂਡੇ ਲਾਗੀ । ” 
- ਰਾਮ ੫, ਵਾਰ ੧੪ਸ, ੫, ੧:੨ (963) 


“ਜਉ ਦਿਨੁ ਰੈਨਿ ਤਊ ਲਉ ਬਜਿਓ ਮੂਰਤ ਘਰੀ ਪਲੋ। ” 
- ਸਾਰ ੫, ੩, ੩੧ (1203) 


ਪਲਾਇਣ ਕਰ/ਤੁਰ ਜਾਂਦੇ ਹਨ, ਲੋਪ ਹੋ ਜਾਂਦੇ ਹਨ 
“ਦਿਨ ਰਵਿ ਚਲੈ ਨਿਸਿ ਸਸਿ ਚਲੈ ਤਾਰਿਕਾ ਲਖ ਪਲੋਇ। ” 





2693 


- ਸਿਰੀ ੧, ਅਸ ੧੭, ੮:੧ (64) 


---- ਮਲਦਾ ਹਾਂ 
“ਦਿਵਸ ਰੈਨਿ ਤੇਰੇ ਪਾਉ ਪਲੋਸਉ ਕੇਸ ਚਵਰ ਕਰਿ ਫੇਰੀ। ” 
- ਰਾਮ ਕਬ, ੪, ੧੨ (969) 


“ਮੂਡ ਪਲੋਸਿ ਕਮਰ ਬਧਿ ਪੋਥੀ। ” 
- ਗੋਂਡ ਕਬ, ੬, ੩:੩ (871) 


- ਰਾਮ ਬੇਣੀ, ੧, ੫:੨ (974) 


“ਅਗਵਣ ਵਿਕਣਿ ਪਲ੍ਰਨਿ ਗੁਣ ਕੀ ਸਾਝ ਕਰੰਨ੍ਹਿ। ” 
- ਸ਼ੂਹੀ ੩, ਅਸ ੩, ੨੫੨ (756) 


(1) ਪਰਾਲੀ/ਭੋਹ ਦੇ (ਬਦਲੇ) 
“ਹਰਿ ਸੁਖੁ ਪਲ੍ਰਿ ਤਿਆਗਿਆ ਨਾਮੁ ਵਿਸਾਰਿ ਦੁਖੁ ਪਾਏ। ” 
- ਬਿਲਾ ੪, ਵਾਰ ੫ਸ, ੩, ੧੨ (850) 
(2) ਦੂਰ ਕਰ ਕੇ 
“ਦੁਖੁ ਪਲਰਿ ਹਰਿ ਨਾਮੁ ਵਸਾਏ । ? 
- ਮਲਾ ੩, ਅਸ ੩, ੧:੨ (1277) 


“ਸਰ ਭਰਿ ਥਲ ਹਰੀਆਵਲੇ ਇਕ ਬੂੰਦ ਨ ਪਵਈ ਕੇਹ। ”” 
- ਸਿਰੀ ੧, ਅਸ ੧੧, ੩੨ (60) 


(ਮਹਾਨਕੋਸ਼ ਇਸ ਦੇ ਅਰਥ ਪ੍ਰੀਂਦਾ ਕਰਦਾ ਹੈ) 
“ਬਿਨੁ ਹਰਿ ਭਗਤਿ ਨ ਪਵਈ ਥਾਇ। ? 
- ਆਸਾ ੧, ਅਸ ੧੦, ੬੧੨ (416) 
ਪਵਈਆ --- ਪੈਦਾ ਹੈ ਪ੍ਰਾਪਤ ਹੁੰਦਾ ਹੈ, ਪਾਉਂਦਾ ਹੈ 
“ਧਾਵਤੁ ਧਾਇ ਤਦੇ ਘਰਿ ਆਵੈ ਹਰਿ ਹਰਿ ਸਾਧੂ ਸਰਣਿ ਪਵਈਆ। ” 
- ਬਿਲਾ ੪, ਅਸ ੪, ੨੨ (835) 
“ਅਨੇਕ ਜਨਮ ਕੇ ਵਿਛੁੜੇ ਜਨ ਮੇਲੇ ਜਾ ਸਤਿਸਤਿ ਸਤਿਗੁਰ ਸਰਣਿ ਪਵਈਆ। ” 
- ਬਿਲਾ ੪, ਅਸ ੬, ੪੨ (836) 


“ਲੋਚਨ ਸੁਮਹਿ ਬੁਧਿ ਬਲ ਨਾਠੀ ਤਾ ਕਾਮੁ ਪਵਸਿ ਮਾਧਾਣੀ। ” 
- ਸਿਰੀ ਬੇਣੀ, ੧, ੪:੨ (93) 


“ਨਦੀਆ ਅਤੈ ਵਾਹ ਪਵਹਿ ਸੁਮੰਦਿ ਨ ਜਾਣੀਅਹਿ। ”” 
- ਜਪੁ ੧, ੨੩੧੧ (5) 





2694 


“ਪਧੈ ਪਾਰਿ ਨ ਪਵਹੀ ਮੂੜੇ ਪਰਪੰਚਿ ਤੂੰ ਪਲਚਿ ਰਹਿਆ। ” (ਧੈਂਦਾ) 
- ਅਸ ੩, ਪਟੀ ੧੦:੧ (435) 


ਪਵਹੁ - 
“ਤਿਸੁ ਸਤਿਗੁਰ ਕੀ ਸਭ ਪਗੀ ਪਵਹੁ ਜਿਨਿ ਮੋਹ ਅੰਧੇਰੁ ਚੁਕਾਇਆ। ” (ਡਿਗ 
ਪਵੋ) 

- ਵਡ ੪, ਵਾਰ ੩:੪ (586) 


“ਤੁਮਰੀ ਸੰਗਤਿ ਹਰਿ ਕੋ ਕੋ ਨ ਉਧਰਿਓ ਪ੍ਰਭ ਕੀਏ ਪਤਿਤ ਪਵਗੇ। ”” 
- ਨਟ ੪, ੪, ੨੧ (976) 


- ਜਪੁ ੧, ੩੪੯੨ (7) 


ਪਵਣਾ - 
“ਸੇਜ ਸੁਖਾਲੀ ਸੀਤਲੁ ਪਵਣਾ ਸਹਜ ਕੇਲ ਰੰਗ ਕਰਣਾ ਜੀਉ । ” 
- ਮਾਝ ੫, ੧੯, ੩:੩ (100) 
(1) ਧੈਣਾ 
“ਗਲਾਂ ਕਰੇ ਘਣੇਰੀਆ ਤਾ ਅੰਨ੍ਹੇ ਪਵਣਾ ਖਾਤੀ ਟੋਵੈ। ” 
- ਸਲੋ ੧, ੩੨੦੨ (1412) 


“ਪਾਣੀ ਪ੍ਰਾਣ ਪਵਣਿ ਬੰਧਿ ਰਾਖੇ ਚੰਦੁ ਸੂਰਜੁ ਮੁਖਿ ਦੀਏ। ” (ਪਵਣ ਨਾਲ) 
- ਰਾਮ ੧, ੪, ੨੨੧ (877) 


ਪਵਣੁ - 
“ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ । ” (ਹਵਾ) 
- ਜਪੁ ੧, ੩੮ਸ:੧ (8) 
“ਏਕੋ ਪਵਣੁ ਮਾਟੀ ਸਭ ਏਕਾ ਸਭ ਏਕਾ ਜੋਤਿ ਸਬਾਈਆ। ” (ਭਾਵ ਸੁਆਸ) 
- ਮਾਝ ੪, 2, ੩੯੧ (96) 
“ਅਖੀ ਅੰਧੁ ਜੀਭ ਰਸੁ ਨਾਹੀ ਕੰਨੀ ਪਵਣੁ ਨ ਵਾਜੈ। ” (ਭਾਵ ਆਵਾਜ਼) 
- ਆਸਾ ੧, ੧੯, ੨੧ (354) 


“ਨਾਨਕ ਜਨਿ ਪਾਇਆ ਮਤਿ ਗੁਰਮਤਿ ਜਪਿ ਹਰਿ ਹਰਿ ਪਾਰਿ ਪਵਣੇਂ । ” 
- ਭੈਰ ੪, ੭, ੪੨ (1136) 





2695 


“ਪਵਣੈ ਕੈ ਵਸਿ ਦੇਹੁਰੀ ਮਸਤਕਿ ਸਚੁ ਨੀਸਾਣੁ । ” 
- ਸਿਰੀ ੧, ਅਸ ੧੫, ੫:੩ (63) 
ਪੈੱਦੇ ਭਾਵ ਲਗਦੇ 
“ਪਾਰਿ ਪਵੰਦੜੇ ਡਿਠੁ ਮੈ ਸਤਿਗੁਰ ਬੋਹਿਥਿ ਚਾੜਿ। ”” 
- ਮਾਰੂ ੧, ਅਸ ੧੦, ੬:੨ (1015) 
ਹੀ [1 
“ਕਿੜੀ ਪਵੰਦੀ ਮੁਹਾਇਓਨੁ ਭਾਈ ਬਿਖਿਆ ਨੋ ਲੋਭਾਇ। ”” 
- ਸੋਰ ੩, ਅਸ ੩, ੭੨ (639) 
ਹੋਰ ਰੂਪ: 
ਪਵੰਦੀਈ - 
“ਫਰੀਦਾ ਕਿੜੀ ਪਵੰਦੀਈ ਖੜਾ ਨ ਆਪੁ ਮੁਹਾਇ। ”” 
- ਸਲੋ ਫਰ, ੧:੮ (1377) 
ਧੇ'ਦ 
“'ਝੜਿ ਝੜਿ ਪਵਦੇ ਕਚੇ ਬਿਰਹੀ ਜਿਨਾ ਕਾਰਿ ਨ ਆਈ। ” 
- ਸਲੋ ੫, ੧੨ (1424) 


“ਏਕ ਜੁ ਬਾਤ ਅਨੂਪ ਬਨੀ ਹੈ ਪਵਨ ਪਿਆਲਾ ਸਾਜਿਆ। ” (ਭਾਵ ਸੁਆਸਾਂ ਦਾ) 
- ਸਿਰੀ ਕਬ, ੩, ੩:੧ (92) 
“ਅਸੁ ਪਵਨ ਹਸਤਿ ਅਸਵਾਰੀ। ” (ਹਵਾ ਵਾਂਗ) 
- ਗਉ ੫, ੮੧, ੨:੧ (179) 
“ਕਾਹੂ ਪਵਨ ਧਾਰ ਜਾਤਿ ਬਿਹਾਏ । ” (ਪਰਾ ਣਾਯਾਮ ਕਰਦਿਆਂ) 
- ਰਾਮ ੫, ਅਸ ੩, ੪:੩ (914) 


ਹੋਰ ਰੂਪ: 


ਪਵਨਾ - 
“ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੂ ਹੋਇ । ? 
- ਸਿਰੀ ੧, ੧੫, ੩:੧ (19) 
“ਬੋਲੈ ਪਵਨਾ ਗਗਨੁ ਗਰਜੈ। ?” (ਪ੍ਰਾਣ) 
- ਰਾਮ ੧, ਸਿਗੋ ੫੦੪੫ (943) 
ਪਵਿੱਤਰ, ਪਾਵਨ 
“ਕਵਨ ਕਵਨ ਕੀ ਗਤਿ ਮਿਤਿ ਕਹੀਐ ਹਰਿ ਕੀਏ ਪਤਿਤ ਪਵੰਨਾ । ”” 
- ਬਿਲਾ ੪, ੧, ੩:੧ (799) 
(1) ਧੈੱਦੇ ਹਨ 
“ਢੰਢੋਲਤ ਢੂਢਤ ਹਉ ਫਿਰੀ ਢਹਿ ਢਹਿ ਪਵਨਿ ਕਰਾਰਿ। ” 
- ਰਾਮ ੧, ਓਅੰ ੩੧੧ (933) 
“ਪਵਨਿ ਨ ਇਤੀ ਮਾਮਲੇ ਸਹਾਂ ਨ ਇਤੀ ਦੁਖ। ” (ਪੈਣ) 





2696 


- ਸਲੋ ਫਰ, ੭੬੨ (1381) 
ਹੋਰ ਰੂਪ: 
ਪਵੰਨਿ - 
“ਘਰਿ ਘਰਿ ਏਹੋ ਪਾਹੁੰਚਾ ਸਦੜੇ ਨਿਤ ਪਵੰਨਿ। (ਪੈਦੇ ਹਨ) 
- ਗਉ ੧. ਸੋਹ ੧, ੪:੧ (12) 
“ਮੁਹ ਕਾਲੇ ਤਿਨ ਨਿੰਦਕਾ ਨਰਕੇ ਘੋਰਿ ਪਵੰਨਿ। ? 
- ਸੂਹੀ ੩, ਅਸ ੩, ੬੨ (755) 
(2) ਹਵਾ ਨਾਲ 
“ਪਵਨਿ ਅਫਾਰ ਤੋਰ ਚਾਮਰੋ ਅਤਿ ਜਜਰੀ ਤੇਰੀ ਰੇ ਮਾਟੁਲੀ। ”” 
- ਸਾਰ ੫, ੬੧, ੧":੨ (1216) 
ਹੋਰ ਰੂਪ: 


ਪਵਨੁ - 
“ਏਕੋ ਪਵਨੁ ਕਹਾ ਕਉਨੁ ਰੋਤਿ। ” 


- ਗਉ ੫, ੧੧੨, ੨:੨ (188) 
“ਪਾਪੁ ਪੁੰਨੁ ਦੁਇ ਬੈਲ ਬਿਸਾਹੇ ਪਵਨੁ ਪੂਜੀ ਪਰਗਾਸਿਓ। ” (ਸੁਆਸਾਂ ਦੀ) 
- ਗਉਂ ਕਬ, ੪੯, ੧:੧ (333) 
“ਪਵਨੁ ਨ ਸਾਧਿਆ ਸਚੁ ਨ ਅਰਾਧਿਆ। ” (ਸੁਆਸ) 
- ਰਾਮ ੧, ਸਿਗੋ ੬੨੪ (945) 
ਪਵਨੈ - 
“ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੂ ਹੋਇ । ” (ਪਵਨ ਤੋ) 
- ਸਿਰੀ ੧, ੧੫, ੩:੧ (19) 
“ਸੰਤਹੁ ਮਨ ਪਵਨੈ ਸੁਖੁ ਬਨਿਆ। ” (ਪਵਨ ਵਰਗੇ ਮਨ ਨੂੰ) 
- ਸੋਰ ਕਬ, ੧੦, ੧":੧ (656) 
ਛੇਤੀ ਪੈਦੇ ਹਨ ਭਾਵ ਤੇਜ਼ ਚਾਲ ਚਲਦੇ ਹਨ 
“ਚਰਣ ਤਾ ਪਰ ਸਕਯਥ ਚਰਣ ਗੁਰ ਅਮਰ ਪਵਲਿਰਯ । ”” 
- ਸਵ ੩, ੧੦:੧ (1394) 
ਪਉੜੀਆਂ 
“ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ। ”” 
= ਜਪੁ ੧, ੩੨੧੩ (7) 
ਕਾਰਜ ਦੇ ਹੋਣ ਦੀ ਕਿਰਿਆ 
“ਹਉ ਗੁਰ ਸਰਣਾਈ ਢਹਿ ਪਵਾ ਕਰਿ ਦਇਆ ਮੇਲੇ ਪੁਭੁ ਸੋਇ। (ਡਿਗ ਪਵਾਂ) 
- ਸਿਰੀ ੪, ੬੫, ੨੩ (39) 
“ਵਡਾ ਵੇਪਰਵਾਹੁ ਸਤਿਗੁਰੁ ਮਿਲੈ ਤ ਪਾਰਿ ਪਵਾ। ” (ਹੋਵਾਂ) 
- ਮਾਰੂ ੩, ਵਾਰ ੧੪ਸ, ੧, ੩:੩ (1091) 


ਪਵਾਂ - 
“ਆਪ ਤਿਆਗਿ ਸਰਣੀ ਪਵਾਂ ਮੁਖਿ ਬੋਲੀ ਮਿਠੜੇ ਵੈਣ। ” 





2697 


- ਮਾਝ ੫, ਦਿਨ ੧:੨ (136) 


“ਆਆਪੇ ਛਿੰਝ ਪਵਾਇ ਮਲਾ ਖਾੜਾ ਰਚਿਆ। ? 
- ਮਲਾ ੧, ਵਾਰ ੪:੧ (1280) 
ਹੋਰ ਰੂਪ: 
ਪਵਾਇਆ - 
“ਪਾਥਰ ਕਉ ਬਹੁ ਨੀਰੁ ਪਵਾਇਆ। ” (ਪੁਆਇਆ) 
- ਭੈਰ ੫, ੫, ੨੧ (1137) 
--- ਪੁਆਉਂਦਾ 
“ਆਆਪੇ ਸਰਣਿ ਪਵਾਇਦਾ ਮੇਰੇ ਗੋਵਿੰਦਾ ਹਰਿ ਭਗਤ ਜਨਾ ਰਾਖੁ ਲਾਜੈ ਜੀਉ। ”? 
- ਗਉਂ ੪, ੬੮, ੪:੩ (174) 


ਕਰਾਉਂਦਾ 
“ਹਰਿ ਦਸਹੁ ਸੰਤਹੁ ਜੀ ਹਰਿ ਖੋਜੁ ਪਵਾਈ ਜੀਉ। ”” 
- ਗਉਂ ੪, ੭੦, ੩੨ (175) 
“ਸਾਚ ਧਰਮ ਕਾ ਬੇੜਾ ਬਾਂਧਿਆ ਭਵਜਲੁ ਪਾਰਿ ਪਵਾਈ। ” (ਕਰਾ ਦਿਤੀ) 
- ਰਾਮ ੫. ਅਸ ੬, ੧੬੧ (916) 


- ਸਲੋ ਫਰ, ੧੬:੧ (1378) 
ਪਵਨ, ਹਵਾ 
“ਜੈਸੇ ਰਾਜ ਰੰਕ ਕਉ ਲਾਗੈ ਤੁਲਿ ਪਵਾਨ। ”” 
- ਗਉ ੫. ਸੁਖ ੮, ੧:੬ (272) 


“ਚਉਥੈ ਆਈ ਊੱਘ ਅਖੀ ਮੀਟਿ ਪਵਾਰਿ ਗਇਆ। ” (ਭਾਵ ਘੂਕ ਸੌ ਗਿਆ) 
-ਮਾਝ ੧, ਵਾਰ ੧੭ਸ, ੧, ੧:੭ (146) 


“ਮਹਾ ਬਚਿਤ੍ਰ ਸੁੰਦਰ ਆਖਾੜੇ ਰਣ ਮਹਿ ਜਿਤੇ ਪਵਾੜੇ । ” (ਝਗੜੇ ਜੰਗ ਵਿਚ ਜਿਤ 
ਕੇ ਮੁਕਾ ਦਿਤੇ) 

- ਆਸਾ ੫, ੩੮, ੨੯੧ (380) 
(ਮਹਾਨਕੋਸ਼ ਇਸ ਦੇ ਅਰਥ “ਰਾਜੇ ` ਕਰਦਾ ਹੈ) 


“ਗੁਰ ਤੇ ਪਵਿਤ ਪਾਵਨ ਸੁਚਿ ਹੋਇ। ” 
- ਗਉਂ ੩, ੨੨, ੨:੩ (158) 


ਹੋਰ ਰੂਪ: 
ਪਵਿਤਾ - 





2698 


“ਸਤਿਗੁਰੁ ਸੇਵਹਿ ਸੇ ਜਨ ਨਿਰਮਲ ਪਵਿਤਾ। ” (ਪਵਿਤਰ) 
- ਗਉਂ ੩, ਅਸ ੫, ੬:੧ (231) 


ਪਵਿਤੁ - 
“ਜਤੁ ਸਤੁ ਤਪੁ ਪਵਿਤੁ ਸਰੀਰਾ ਹਰਿ ਹਰਿ ਮੰਨਿ ਵਸਾਏ। ? (ਪਵਿਤਰ, ਨਿਰਮਲ) 
- ਸਿਰੀ ੩, ੪੫, ੩੨ (31) 
ਨਿਰਮਲ ਸ਼ੁਧ 
“ਕਹਤੇ ਪਵਿਤ੍ਰ ਸੁਣ ਤੇ ਸਭਿ ਧੰਨੁ ਲਿਖਤੰਤ ਕੁਲੁ ਤਾਰਿਆ ਜੀਉ। ” 
- ਸਿਰੀ ੫, ਛੰਤ ੩, ੫:੧ (81) 
-<- ਪਵਿਤੂਤਾ 
“ਕੋਟਿ ਦਾਨ ਇਸਨਾਨੰ ਅਨਿਕ ਸੋਧਨ ਪਵਿਤ੍ੂਤਹ। ” 
- ਜੈਤ ੫, ਵਾਰ ਪਸ, ੧੧ (706) 
ਪਵਿਤਰ, ਨਿਰਮਲ 
“ਜੀਅ ਜੰਤ ਸਭਿ ਭਏ ਪਵਿਤ੍ਰ ਸਤਿਗੁਰ ਕੀ ਸਚੁ ਸਾਖੀ। ? 
- ਸੋਰ ੫, ੫੩, ੩੧੨ (622) 


“ਖਾਣਾ ਪੀਣਾ ਪਵਿਤ੍ਰ ਹੈ ਦਿਤੋਨੁ ਰਿਜਕੁ ਸੰਬਾਹਿ। ” 
- ਆਸਾ ੧, ਵਾਰ ੧੮ਸ, ੧, ੩:੩ (472) 


“ਤੁਮਰਾ ਜਨੁ ਜਾਤਿ ਅਵਿਜਾਤਾ ਹਰਿ ਜਪਿਓ ਪਤਿਤ ਪਵੀਛੇ । ” 
- ਬਸੰ ੪, ੪, ੨੧ (1178) 


“ਜੇ ਆਤਮ ਕਉ ਸੁਖੁ ਸੁਖੁ ਨਿਤ ਲੋੜਹੁ ਤਾਂ ਸਤਿਗੁਰ ਸਰਨਿ ਪਵੀਜੈ। ”” 
- ਕਲਿ ੪, ਅਸ ੬, ੫:੨ (1326) 


- ਭੈਰ ੫, ੩੫, ੨੩ (1145) 


ਪਵੀਤਾ = 
“ਕਹੁ ਰੇ ਪੰਡੀਆ ਕਉਨ ਪਵੀਤਾ। ” (ਪਵਿਤਰ) 
- ਗਉ, ਕਬ, ੪੧, ੧":੧ (331) 


“ਹਰਿ ਭਾਵੈ ਸੁਣਿ ਬਿਨਉ ਬੇਨਤੀ ਜਨ ਨਾਨਕ ਸਰਣਿ ਪਵੀਧੇ । ? 
- ਬਸੰ ੪, ੫, ੪੨ (1179) 


“ਹਰਿ ਕੇ ਸੰਤ ਮਿਲੇ ਹਰਿ ਮਿਲਿਆ ਹਮ ਕੀਏ ਪਤਿਤ ਪਵੇਨ । ? 





2699 


- ਕਾਨ ੪, ੨, ੨੨ (1295) 


ਪਏ, ਪੈਦਾ 
“ਨਦਰੀ ਕਰਮਿ ਪਵੈ ਨੀਸਾਣੁ । ? 


- ਜਪੁ ੧, ੩੪:੧੦ (7) 

“ਤੇਰੇ ਦਾਨੈ ਕੀਮਤਿ ਨਾ ਪਵੈ ਤਿਸੁ ਦਾਤੇ ਕਵਣੁ ਸੁਮਾਰੁ । ” (ਪੈਂਦੀ) 
- ਗਉ ੧, ਸੋਹ ੧, ੨੨ (12) 

“ਨਉ ਨਿਧਿ ਉਪਜੈ ਨਾਮੁ ਏਕੁ ਕਰਮਿ ਪਵੈ ਨੀਸਾਣੁ। ? (ਪੈਂਦਾ ਹੈ) 
- ਸਿਰੀ ੧, ੧੩, ੨:੩ (19) 


“ਤੁਧੁ ਸਿਰਿ ਲਿਖਿਆ ਸੋ ਪੜ ਪੰਡਿਤ ਅਵਰਾ ਨੋ ਨ ਸਿਖਾਲਿ ਬਿਖਿਆ। ”” 
- ਆਸਾ ੩, ਪਟੀ ੫:੧ (434) 


ਹੋਰ ਰੂਪ: 
“ਨਾਮੇ ਸੁਚਿ ਨਾਮੋ ਪੜਉ ਨਾਮੇ ਚਜੁ ਆਚਾਰੁ। ” (ਪੜਦਾ ਹਾਂ, ਵਾਚਦਾ ਹਾਂ) 
- ਆਸਾ ੧, ੨੦, ੧੨ (355) 


(1) ਪੜਦਾ ਹਾਂ, ਵੇਖੋ “ਪੜ? 
(2) ਪੈਂਦਾ 
“ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ। ” 
- ਸੋਰ ੧, ਅਸ ੧, ੧:੧ (634) 


-<< ਪੜਿਆ ਹੈ 
“ਖਿਨੁ ਪਲੁ ਰਹਿ ਨ ਸਕਉ ਬਿਨੁ ਨਾਵੈ ਗੁਰਮੁਖਿ ਹਰਿ ਹਰਿ ਪਾਠ ਪੜਈਆ। ” 
- ਬਿਲਾ ੪, ਅਸ ੧, ੧":੨ (833) 


ਪੜਈਐ ---- ਪੜੀਏ, ਭਾਵ ਜਪੀਏ 
“ਮੇਰੇ ਮਨ ਹਰਿ ਜਪਿ ਹਰਿ ਨਿਤ ਪੜਈਐ । ”” 
- ਗੋਂਡ ੪, ੫, ੧":੧ (861) 


(1) ਪਠਨ ਕੀਤਾ ਹੈ, ਪੜੇ ਹਨ 
“ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮ੍ਿਤਿ ਸਾਸਤ ਜੀ ਕਰਿ ਕਿਰਿਆ ਖਟੁ 
ਕਰਮ ਕਰੰਤਾ। ”? 

- ਆਸਾ ੪, ਸਪੁ ੧, ੪:੪ (11) 
“ਪੰਜ ਵਖਤ ਨਿਵਾਜ ਗੁਜਾਰਹਿ ਪੜਹਿ ਕਤੇਬ ਕੁਰਾਣਾ। (ਪੜਦਾ ਹੈ) 

- ਸਿਰੀ ੧, ੨੮, ੪:੧ (24) 

ਹੋਰ ਰੂਪ: 
ਪੜਹੁ - 
“ਇਸੁ ਜੁਗ ਕਾ ਧਰਮੁ ਪੜਹੁ ਤੁਮ ਭਾਈ। ” (ਪਠਨ ਕਰੋ, ਵਾਚੋ) 

- ਗਉਂ ੩, ਅਸ ੩. ੧:੧ (230) 
(2) ਧੈੱਦਾ ਹੈ 





2700 


“ਹਰਿ ਛੋਡਨਿ ਸੇ ਦੁਰਜਨਾ ਪੜਹਿ ਦੋਜਕ ਕੈ ਸੂਲਿ। ” 
- ਗਉਂ ੫. ਵਾਰ ੧੮ਸ, ੫, ੨:੨ (322) 


ਪੜਹੁ - 
“ਜੂਐ ਜਨਮੁ ਨ ਹਾਰਹੁ ਅਪਣਾ ਭਾਜਿ ਪੜਹੁ ਤੁਮ ਹਰਿ ਸਰਣਾ। ” (ਪਵੋਂ) 
- ਆਸਾ ੧, ਪਟੀ ੧੪੨ (433) 


ਪਠਨ 
“ਆਪੇ ਚਾਟਸਾਲ ਆਪਿ ਹੈ ਪਾਧਾ ਆਪੇ ਚਾਟੜੇ ਪੜਣ ਕਉ ਆਣੇ। ” 
- ਬਿਹਾ ੪, ਵਾਰ ੧੧:੧ (552) 

ਹੋਰ ਰੂਪ: 
ਪੜਣਾ - 
“ਹੋਰੁ ਕੂੜੁ ਪੜਣਾ ਕੂੜੁ ਬੋਲਣਾ ਮਾਇਆ ਨਾਲਿ ਪਿਆਰੁ। ” (ਪਠਨ ਕਰਨਾ) 

- ਸਿਰੀ ੪, ਵਾਰ ੬ਸ, ੩, ੨੧ (84) 
ਪੜਣਿ - 
“ਸੁਚਾ ਹੋਇ ਕੈ ਜੇਵਿਆ ਲਗਾ ਪੜਣਿ ਸਲੋਕੁ। ” (ਪਠਨ ਕਰਨ) 

- ਆਸਾ ੪, ਵਾਰ ੧੯, ੧, ੧੩ (473) 


(1) ਪਠਨ ਕਰਨ ਨਾਲ 
“ਦੂਜੈ ਭਾਇ ਜੇਤਾ ਪੜਹਿ ਪੜਤ ਗੁਣਤ ਸਦਾ ਦੁਖੁ ਹੋਈ। ” 


- ਗੂਜ ੩, ੯, ੧:੨ (492) 
(2) ਧੈੱਦੇ ਹਨ 
“ਜਿਤ ਮਿਰਗ ਪੜਤ ਹੈ ਚੋਰੀ। ” 
- ਸੋਰ ਕਬ, ੧੦, ੧੨ (656) 
ਪੜਦਿਆਂ, ਪਠਨ ਕਰਦਿਆਂ 
“ਕਹਤਉ ਪੜਤਉ ਸੁਣਤਉ ਏਕ । ”” 
- ਧਨਾ ੧, ਅਸ ੧, ੭੧ (686) 
ਪੈ'ਦਿਆਂ 
“ਨਰਕਿ ਪੜੰਤਉ ਕਿਉ ਰਹੈ ਕਿਉ ਬੰਚੈ ਜਮਕਾਲੁ । ”” 
- ਰਾਮ ੧, ਓਅੰ ੩੮:੫ (935) 


ਪਠਨ ਕਰਦਾ 
“ਮੁਖਿ ਬੇਦ ਚਤੁਰ ਪੜਤਾ। ” 
- ਗੋਂਡ ਨਾਮ, ੧, ੨੩ (873) 
ਪੈਦੇ ਹਨ 
“ਸਭ ਦੂ ਵਡੇ ਭਾਗ ਗੁਰਸਿਖਾ ਕੇ ਜੋ ਗੁਰ ਚਰਣੀ ਸਿਖ ਪੜਤਿਆ। ”? 
੍‌੍ - ਸੋਰ ੪, ਵਾਰ ੧੮:੫ (649) 


ਦਿਆਂ ਲਿਆਂ ਤੋ 





2701 


“ਪੂਛਉ ਬੇਦ ਪੜੰਤਿਆ ਮੂਠੀ ਵਿਣੁ ਮਾਨੇ। ” 


- ਮਾਰੂ ੧, ਅਸ ੬, ੮:੨ (1012) 
ਪੈਦੇ, ਡਿਗਦੇ 
“ਜੋ ਜੋ ਕਰਤੇ ਅਹੰਮੇਉ ਝੜਿ ਧਰਤੀ ਪੜਤੇ । ”” 
- ਗਉ ੪, ਵਾਰ ੩੨:੮ (317) 


“ਜਨਮ ਭਵੰਤੇ ਨਰਕਿ ਪੜੰਤੇ ਤਿਨ ਕੇ ਕੁਲ ਉਧਾਰੇ । ” (ਪੈਂਦੇ) 
- ਆਸਾ ੫, ੧੪੧, ੨੧ (406) 


(ਫਾ. ਪਰਦਾ) ਪਰਦਾ 
“ਅੰਤਰਿ ਅਗਿਆਨ ਦੁਖ ਭਰਮੁ ਹੈ ਵਿਚਿ ਪੜਦਾ ਦੂਰਿ ਪਈਆਸਿ। ” 

- ਸਿਰੀ ੪, ੬੭, ੩੨ (40) 
“ਸਾਸਿ ਸਾਸਿ ਹਰਿ ਗਾਵੈ ਨਾਨਕੁ ਸਤਿਗੁਰ ਢਾਕਿ ਲੀਆ ਮੇਰਾ ਪੜਦਾ ਜੀਉ। ”? 
(ਭਾਵ ਮੇਰੀ ਇਜ਼ਤ ਰਖ ਲਈ) 

- ਮਾਝ ੫, ੨੪, ੪:੩ (101) 
“ਗੁਰਿ ਖੋਲਿਆ ਪੜਦਾ ਦੇਖਿ ਭਈ ਨਿਹਾਲੁ। ” (ਭਾਵ ਭੇਦ ਖੋਲਿਆ) 

- ਬਿਲਾ ੫, ੧, ੪:੪ (801) 
“ਜਿਸੁ ਕਰਮੁ ਖੁਲਿਆ ਤਿਸੁ ਲਹਿਆ ਪੜਦਾ ਜਿਨਿ ਗੁਰ ਪਹਿ ਮੰਨਿਆ ਸੁਭਾਇ। ”” 
(ਭਰਮ ਦਾ ਪਰਦਾ) 

- ਮਾਰੂ ੫. ੧੧, ੫:੧ (1002) 


(1) ਪਠਨ ਕਰਦੇ 
“ਬਰਕਤਿ ਤਿਨ ਕਉ ਅਗਲੀ ਪੜਦੇ ਰਹਨਿ ਦਰੂਦ । ' (ਉਚਾਰਣ ਕਰਦੇ) 
- ਸਿਰੀ ੧, ਅਸ ੧, ੩੩ (53) 
(2) ਪਰਦੇ 
“ਅਨਿਕ ਪੜਦੇ ਮਹਿ ਕਮਾਵੈ ਵਿਕਾਰ । ? 
- ਗਉਂ ੫, ੧੪੦, ੩:੧ (194) 


ਪਠਨ ਕਰਨ 
“ਆਇਓ ਸੁਨਨ ਪੜਨ ਕਉ ਬਾਣੀ । ” 
- ਸਾਰ ੫, ੭੯, ੧"੧ (1219) 


“ਗਾਵਨਿ ਪੰਡਿਤ ਪੜਨਿ ਰਖੀਸਰ ਜੁਗੁ ਜੁਗੁ ਵੇਦਾ ਨਾਲੇ। ? 
- ਜਪੁ ੧, ੨੭:੧੦ (6) 
ਪਾਠਸ਼ਾਲਾ, ਸਕੂਲ 
“ਪ੍ਰਹਲਾਦ ਪਠਾਏ ਪੜਨਸਾਲ। ” 
- ਬਸੰ ਕਬ, ੪, ੧:੧ (1194) 





2702 
“ਹੋਵਾ ਪੰਡਿਤੁ ਜੋਤਕੀ ਵੇਦ ਪੜਾ ਮੁਖਿ ਚਾਰਿ। ? 
- ਮਾਰੂ ੩, ਵਾਰ ੧੧ਸ, ੩, ੧:੧ (1090) 


- ਰਾਮ ੩, ਵਾਰ ੧੨ਸ, ੧, ੭੨ (953) 


- ਸਾਰ ੪, ਵਾਰ ੨੨ਸ, ੧, ੧:੩ (1245) 
-ਬਸੰ ਕਬ, ੪, ੧:੩ (1194) 
“ਕਿਸੈ ਪੜਾਵਹਿ ਪੜਿ ਗੁਣਿ ਬੂਝੇ ਸਤਿਗੁਰ ਸਬਦਿ ਸੰਤੋਖਿ ਰਹੇ । ” 
- ਆਸਾ ੧, ੧੭, ੧:੨ (353) 
- ਰਾਮ ੫, ਵਾਰ ੧੦:੨ (962) 


- ਗੋਂਡ ਨਾਮ, ੫, ੨:੩ (874) 


- ਜਪੁ ੧, ੧੦੪੩ (3) 


“ਸੂਤੁ ਜਨੇਊ ਪੜਿ ਗਲਿ ਪਾਵੈ। ” (ਮੰਤਰ ਪੜ੍ਹਕੇ) 
- ਰਾਮ ੩, ਵਾਰ ੧੧ਸ, ੧, ੨:੨ (951) 


(2) ਧੈਕੇ 
“ਪਾਸਿ ਨ ਦੇਈ ਕੋਈ ਬਹਣਿ ਜਗਤ ਮਹਿ ਗੂਹ ਪੜਿ ਸਗਵੀ ਮਲੁ ਲਾਇ ਮਨਮੁਖੁ 
ਆਇਆ। ” 
- ਗਉਂ ੪, ਵਾਰ ੧੨ਸ, ੪, ੧:੨ (306) 

“ਰੀ ਰੀ ਲਲੀ ਪਾਪ ਕਮਾਣੇ ਪੜਿ ਅਵਗਣ ਗੁਣ ਵੀਸਰਿਆ। ” 

- ਆਸਾਂ ੩, ਪਟੀ ੧:੨ (434) 
“ਹਰਿ ਆਪੇ ਮਾਰੈ ਹਰਿ ਆਪੇ ਛੋਡੈ ਮਨ ਹਰਿ ਸਰਣੀ ਪੜਿ ਰਹੀਐ। ” (ਪੈ) 

- ਵਡ ੪, ਵਾਰ ੨੧:੩ (594) 





2703 


“ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ। ”” 
- ਸੋਰ ੫, ਅਸ ੩, ੧੧ (641) 


ਪੜਿਆ ---- (1) ਪੜਿਆ ਹੋਇਆ 
“ਨਾਂ ਹਉ ਜਤੀ ਸਤੀ ਨਹੀ ਪੜਿਆ ਮੁਰਖ ਮੁਗਧਾ ਜਨਮੁ ਭਇਆ। ” 
੍‌੍ - ਆਸਾ ੫, ਸੋਪੁ ੩, ੨੧ (12) 
“ਪੜਿਆ ਅਣਪੜਿਆ ਪਰਮ ਗਤਿ ਪਾਂਵੈ । ”” 
- ਗਉ ੫, ੧੫੯, ੧:੨ (197) 
(2) ਪਿਆ 
“ਜਮ ਡੰਡਾ ਗਲਿ ਸੰਗਲੂ ਪੜਿਆ ਭਾਗਿ ਗਏ ਸੇ ਪੰਚ ਜਨਾ। ”” 
- ਗਉ ੧, ੧੪, ੩:੨ (155) 
“ਗਿਆਨ ਅੰਜਨ ਜਾਕੀ ਨੇਤ੍ੀ ਪੜਿਆ ਤਾ ਕਉ ਸਰਬ ਪ੍ਗਾਸਾ। ” 
- ਸੋਰ ੫, ੬, ੩੧੧ (610) 
“ਸੰਤਨ ਕੀ ਸਰਣਾਈ ਪੜਿਆ। ? 
- ਮਾਰੂ ੫, ਸੋਲਾ ੧੨, ੭:੧ (1078) 
(3) ਉਚਾਰਣ ਕੀਤਾ 
“ਸੈ ਮੂਰਖ ਹਰਿ ਹਰਿ ਜਪੁ ਪੜਿਆ। ” 
- ਗਉਂ ੪, ੩੯, ੧:੩ (163) 
(4) ਵਾਪਰਿਆ 
“ਜੈਸਾ ਲਿਖਿਆ ਤੈਸਾ ਪੜਿਆ ਮੇਟਿ ਨ ਸਕੈ ਕੋਈ। ” 
- ਆਸਾ ੧, ੩੬, ੨੨ (359) 
(5) ਭਾਵ ਡਿਗ ਪਿਆ, ਢਹਿ ਢੇਰੀ ਹੋ ਗਿਆ 
““ਸੁਰਜ ਚੜਿਆ ਪਿੰਡੁ ਪੜਿਆ ਤੇਲੁ ਤਾਵਣਿ ਤਾਤਓ। ” 
੍‌੍ - ਆਸਾ ੧, ਛੰਤ ੫, ੨:੪ (439) 
(6) ਭਾਵ ਸਿਖਿਆ 
“ਮਨ ਐਸਾ ਲੇਖਾ ਤੂੰ ਕੀ ਪੜਿਆ। ” 
- ਆਸਾ ੩, ਪਟੀ ੧":੧ (434) 
(7) ਹੋਇਆ, ਪੈ ਗਿਆ 
“ਭੈ ਕਉ ਭਉ ਪੜਿਆ ਸਿਮਰਤ ਹਰਿ ਨਾਮ। ” 
- ਭੈਰ ੫, ੫੨, ੧":੧ (1151) 
(8) ਪਠਨ ਨਾਲ, ਪੜਨ ਨਾਲ ਭਾਵ ਗਿਆਨਵਾਨ ਹੋਣ ਨਾਲ 
“ਤੀਰਥਿ ਭਰਮੈ ਰੋਗੁ ਨ ਛੁਟਸਿ ਪੜਿਆ ਬਾਦੁ ਬਿਬਾਦੁ ਭਇਆ। ”? 
੍‌੍ - ਭੈਰ ੧, ਅਸ ੧, ੮:੧ (1153) 


ਹੋਰ ਰੂਪ: 
ਪੜਿਐ - 
“ਪੜਿਐ ਮੈਲੂ ਨ ਉਤਰੈ ਪੂਛਹੁ ਗਿਆਨੀਆ ਜਾਇ। ” 
- ਸਿਰੀ ੩, ੬੪, ੧:੪ (59) 


ਪੜਿਬੇ ਪੜਿਬੋ - ਪੜਨਾ ਭਾਵ ਵਿਦਵਤਾ/ਗਿਆਨ ਕਬੀਰ ਮੈ ਜਾਨਿਓ ਪੜਿਬੋ ਭਲੋ ਪੜਿਬੇ ਸਿਉ ਭਲ 


ਜੋਗ। ” 





2704 


- ਸਲੋ ਕਬ, ੪੫:੧ (1366) 


“ਬੇਦ ਕੀ ਬਿਪਤਿ ਪੜੀ ਪਛੁਤਾਨਿਆ। ” 
- ਗਉ ੧, ਅਸ ੯, ੧:੨ (224) 


ਪੜੀਅਹਿ --- ਉਚਾਰਨ ਕਰੀਏ, ਪਠਨ ਕਰੀਏ, ਵਾਚੀਏ 
“ਬੋਲਾ ਜੋ ਸਮਝਾਈਐ ਪੜੀਅਹਿ ਸਿੰਮ੍ਿਤ ਪਾਠ। ” 
- ਮਾਝ ੧, ਵਾਰ ੧੨ਸ, ੧, ੧੪ (143) 
“ਦੁਇ ਮਾਈ ਦੁਇ ਬਾਪਾ ਪੜੀਅਹਿ ਪੰਡਿਤ ਕਰਹੁ ਬੀਚਾਰੋ। (ਭਾਵ ਦਸੀਦੇ ਹਨ) 
- ਬਸੰ ੧, ੧੧, ੧੨ (1171) 


ਪੜੀਆਹ --- ਪੈੱਦੀਆਂ ਹਨ 
“ਤਿਨ ਦੁਖੁ ਨ ਕਬਹੁ ਉਤਰੈ ਸੇ ਜਮ ਕੈ ਵਸ ਪੜੀਆਹ। ” 
- ਮਾਝ ੫, ਬਾਰਾ ੧੦:੫ (135) 
“ਨਾਨਕ ਬਾਂਛੇ ਧੂੜਿ ਤਿਨ ਪ੍ਰਭ ਸਰਣੀ ਦਰਿ ਪੜੀਆਹ। ” (ਪਈਆਂ ਢਠੀਆਂ ਹਨ) 
- ਮਾਝ ੫, ਬਾਰਾ ੧੦:੮ (135) 


(1) ਪਠਨ ਕਰੀਏ 
“ਪੜੀਐ ਗੁਣੀਐ ਕਿਆ ਕਥੀਐ ਜਾ ਮੁੰਢਹੁ ਘੁਥਾ ਜਾਇ। ” 
- ਸਿਰੀ ੩, ਅਸ ੨੩, ੬:੨ (68) 

(2) ਭਾਵ ਕਹੀਦਾ ਹੈ 
“ਤੁਧੁ ਜੇਵਡੁ ਹੋਇ ਸੁ ਆਖੀਐ ਤੁਧੁ ਜੇਹਾ ਤੂਹੈ ਪੜੀਐ। ” 

- ਗਉ ੪, ਵਾਰ ੩:੨ (301) 
(3) ਪੈਦੇ ਹਨ 
“ਸਤਿਗੁਰ ਕੀ ਰੀਸੇ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੈ ਝੜਿ ਪੜੀਐ। ” 

- ਗਉ ੪, ਵਾਰ ੯:੪ (304) 
“ਥਿਰੁ ਸਾਧੂ ਸਰਣੀ ਪੜੀਐ ਚਰਣੀ ਅਬ ਟੂਟਸਿ ਮੋਹ ਜੁ ਕਿਤੀਐ। ” (ਪਈਏ) 


- ਆਸਾ ੫. ਛੰਤ ੪, ੩:੫ (455) 


ਪ੍ਰਾਪਤ ਕਰਨ ਲਈ 
“ਦੇ ਗੁਨਾ ਸਤਿ ਭੈਣ ਭਰਾਵ ਹੈ ਪਾਰੰਗਤਿ ਦਾਨੁ ਪੜੀਵਦੈ । ” 
- ਰਾਮ ਬਸ, ਵਾਰ ੧:੨ (966) 


ਪੜ੍ਹ 
“ਪੰਡਿਤ ਹਰਿ ਪੜ੍ਹ ਤਜਹੁ ਵਿਕਾਰਾ। ” 


- ਗਉ ੩, ਅਸ ੨, ੧":੧ (229) 
ਹੋਰ ਰੂਪ: 
ਪੜੇ - 
“ਆਖਹਿ ਪੜੇ ਕਰਹਿ ਵਖਿਆਣ। ” (ਪਠਨ ਕਰੇ) 
- ਜਪੁ ੧, ੨੬:੧੨ (5) 


(1) ਪਠਨ ਕਰੇ, ਵੇਖੋ “ਪੜ ? 





2705 


ਹੋਰ ਰੂਪ: 
ਪੜੈ - 

- ਸਿਰੀ ੩, ੫੧, ੨੨ (33) 
(2) ਪੜਿਆ, ਹੋਈਆ ਨੂੰ 
“ਲੇਖੈ ਸਾਹ ਲਵਾਈਅਹਿ ਪੜੇ ਕਿ ਪੁਛਣ ਜਾਉ। ? 

- ਸਿਰੀ ੧, ੩, ੧੩ (15) 
(3) ਪਏ, ਡਿਗੇ 
“ਗਣਤੀ ਗਣੀ ਨ ਜਾਇ ਤੇਰੈ ਦਰਿ ਪੜੇ । ? 

- ਗੂਜ ੫, ਵਾਰ ੨:੨ (518) 


(1) ਪੜਦਾ ਹੈ, ਵੇਖੋ “ਪੜੇ? (1) 
(2) ਪਵੇ 
“ਆਪਣੀ ਖੇਤੀ ਰਖਿ ਲੈ ਕੂੰਜ ਪੜੈ ਗੀ ਖੇਤਿ। ” 
- ਸਿਰੀ ੩, ੫੪, ੧":੨ (34) 
“ਤਿਸ ਕੈ ਪਾਲੈ ਕਛੂ ਨ ਪੜੈ। ” (ਪੈਦਾ) 
- ਗਉ ੫, ੮੦, ੩:੪ (179) 
(3) ਡਿਗਣ ਨਾਲ, ਭਾਵ ਮੁਕਣ ਨਾਲ 
“ਪਿੰਡੁ ਪੜੈ ਜੀਉ ਖੇਲਸੀ ਬਦਫੈਲੀ ਕਿਆ ਹਾਲੂ। ”” 
- ਸਿਰੀ ੧, ਅਸ ੧੬, ੪:੩ (63) 
“ਉਡੈ ਨ ਹੰਸਾ ਪੜੈ ਨ ਕੰਧੁ। ” (ਡਿਗੇ ਭਾਵ ਮੁਕੇ, ਨਾਸ ਹੋਵੇ) 
- ਰਾਮ ੧, ਸਿਗੋ ੧੬੨ (939) 
“ਪਿੰਡੁ ਪੜੈ ਤਉ ਹਰਿ ਗੁਨ ਗਾਇ। ” (ਸਰੀਰ, ਭਾਵੇ ਨਾਸ ਹੋ ਜਾਵੇ) 
- ਭੈਰ ਨਾਮ, ੧੦, ੭੨ (1165) 
ਗਵਾਂਢਣ, ਨਾਲ ਦੇ ਘਰ ਰਹਿਣ ਵਾਲੀ 
“ਪਾੜ ਪੜੋਸਣਿ ਪੂਛਿ ਲੇ ਨਾਮਾ ਕਾ ਪਹਿ ਛਾਨਿ ਛਵਾਈ ਹੋ।” 
- ਸੋਰ ਨਾਮ, ੨, ੧੧ (657) 


੬੩ 


ਪੜਦਾ ਹੈ 
“ਮੂਰਖ ਦੁਬਿਧਾ ਪੜ੍ਹਿ ਮੂਲੁ ਨ ਪਛਾਣਹਿ ਬਿਰਥਾ ਜਨਮੁ ਗਵਾਇਆ। ” 
- ਭੈਰ ੩, ੨੧, ੩:੧ (1133) 
ਹੋਰ ਰੂਪ: 
ਪੜ੍ਹਿ - 
“ਨਾਦੀ ਬੇਦੀ ਪੜ੍ਹਹਿ ਪੁਰਾਣ। ” (ਪੜਦੇ ਹਨ) 
- ਬਸੰ ੩, ੪, ੨੨ (1169) 


ਪੜ੍ਹਦੇ 
““ਪੜ੍ਹਤ ਗੁਨਤ ਐਸੇ ਸਭ ਮਾਰੇ ਕਿਨਹੂੰ ਖਬਰਿ ਨ ਜਾਨੀ। ” 


- ਆਸਾ ਕਬ, ੮, ੧":੨ (477) 





2706 


ਪੜ੍ਹਾਇਆ --- ਸਿਖਿਆ ਦਿਤੀ, ਸਮਝਾਇਆ 
“ਰਾਜਾ ਜਨਮੇਜਾ ਦੇ ਮਤਾ ਬਰਜਿ ਬਿਆਸਿ ਪੜ੍ਾਇਆ। ” 
- ਪੁਭਾ ੧, ਅਸ ੪, ੪:੧ (1344) 
ਪੜ੍ਾਵਸਿ --- ਪੜਾਉਂਦਾ ਹੈ 
“ਮੋ ਕਉ ਕਹਾ ਪੜ੍ਾਵਸਿ ਆਲ ਜਾਲ। ” 
- ਬਸੰ ਕਬ, ੪, ੧:੩ (1194) 
ਪੜ੍ਹ ਕੇ 
“ਦੁਖੁ ਦੁਖੁ ਅਗੈ ਆਖੀਐ ਪੜਿ ਪੜ੍ਹ ਕਰਹਿ ਪੁਕਾਰ। ”” 
- ਸਾਰ ੪, ਵਾਰ ਦਸ, ੧, ੧:੨ (1240) 


“ਜਪਿ ਮਨ ਰਾਮ ਨਾਮੁ ਪੜ੍ਹ ਸਾਰੁ। ” 
- ਸਾਵ ੪, ੬, ੧":੧ (1200) 


“ਸਾਸਤ ਬੇਦ ਪੁਰਾਣ ਪੜ੍ਹੰਤਾ। ? 
- ਸਵ ੪, ਵਾਰ ੧੩ਸ, ੧, ੧:੧ (1242) 


ਪਠਨ 
“ਮੇਰੋ ਅਉਰ ਪੜਨ ਸਿਉ ਨਹੀ ਕਾਮੁ । ” 


- ਬਸੰ ਕਬ, ੪, ੧":੨ (1194) 


“ਪੰਡਿਤ ਜਨ ਮਾਤੇ ਪੜਿ ਪੁਰਾਨ। ? 
- ਬਸੰ ਕਬ, ੨, ੧੧ (1193) 


-<-- ਪੜੇ ਹੋਏ 
“ਹਰਣਾਂ ਬਾਜਾਂ ਤੈ ਸਿਕਦਾਰਾਂ ਏਨ੍ਹਾ ਪੜ੍ਹਿਆ ਨਾਉ। ” (ਇਨਾਂ ਦਾ ਨਾਂ ਪੜੇ ਹੋਏ ਹੈ) 
- ਮਲਾ ੧, ਵਾਰ ੨੨ਸ, ੧, ੨:੧ (1288) 
(ਫਾ. ਪਾ) ਪੈਰ, “ਪਦ? ਦਾ ਸੰਖੇਪ 
“ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣਵੰਤਿਆ ਪਾ ਛਾਰੁ । ? 
- ਆਸਾ ੧, ਵਾਰ ੬ਸ ੧, ੧:੧੪ (466) 
“ਗੁਰ ਅਮਰਦਾਸ ਕੀਰਤੁ ਕਰੈ ਤ੍ਰਾਹਿ ਤਾਹਿ ਤੁਅ ਪਾ ਸਰਣ। ” 
- ਸਵ ੩, ੧੫:੬ (1395) 


“ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ। ”? 
- ਸਿਰੀ ੧, ੧, ੪:੧ (14) 
“ਪਾਉ ਪਖਾਲਾ ਤਿਸ ਕੇ ਮਨਿ ਤਨਿ ਨਿਤ ਭਾਵਉ। ”” 
- ਗਉ ੫. ਵਾਰ ੧ਸ, ੫, ੨:੨ (318) 
(2) ਪਵਾਂ, ਜਾਵਾਂ 
“ਤੂ ਦੇਖਹਿ ਹਉ ਮੁਕਰਿ ਪਾਉ। ” 





ਵੀ 


- ਸਿਰੀ ੧, ੩੧, ੨੩ (25) 
“ਸਾਧ ਤੇਰੇ ਕੇ ਚਰਨੀ ਪਾਉ। ” 
- ਗਉਂ ੫. ਸੁਖ ੧੬, ੧:੯ (284) 
“ਜਿਨਿ ਮੋਹੇ ਬ੍ਹਮੰਡ ਖੰਡ ਤਾਹੂ ਮਹਿ ਪਾਉ। ” (ਪੈ ਰਿਹਾ ਹਾਂ) 
- ਸੂਹੀ ੫, ੪੩, ੧":੧ (745) 


- ਗਉ ੫. ਸੁਖ ੧੯, ੩:੬ (288) 


ਪਾਂਉ - 
“ਅੰਤਰਿ ਪਿਆਸ ਚਾਤ੍ਰਿਕ ਜਿਉ ਜਲ ਕੀ ਸਫਲ ਦਰਸਨੁ ਕਦਿ ਪਾਂਉ। ” (ਪਾਵਾਂ, 
ਪ੍ਰਾਪਤ ਕਰਾਂ) 

- ਸਾਰ ੫, ੧, ੧":੨ (1202) 


(4) ਤੋਲ ਦੀ ਇਕ ਇਕਾਈ, ਸੇਰ ਦਾ ਚਉਣਾ ਹਿੱਸਾ 
“ਪਾਉ ਘੀਉ ਸੰਗਿ ਲੂਨਾ। ” 


- ਸੋਰ ਕਬ, ੧੧, ੨:੧ (656) 


“ਤਿਸੁ ਜਨ ਕੇ ਹਉ ਮਲਿ ਮਲਿ ਧੋਵਾ ਪਾਉ। ? 
- ਸਾਰ ੪, ੧੦, ੧:੩ (1201) 


- ਜਪੁ ੧, ੧੪:੧ (3) 


“ਜੇ ਕੋ ਖਾਇਕੁ ਆਖਣਿ ਪਾਇ। ” 
- ਜਪੁ ੧, ੨੫੧੧੨ (5) 
(3) ਪਾਈ ਜਾਂਦੀ ਭਾਵ ਪਤਾ ਲਗਦੀ ਹੈ 
“ਕਚ ਪਕਾਈ ਓਥੈ ਪਾਇ। ”? 
- ਜਪੁ ੧, ੩੪:੧੧ (7) 
(4) ਪਾਕੇ 
“ਕੁਸਾ ਕੁਟੀਆ ਵਾਰ ਵਾਰ ਪੀਸਣਿ ਪੀਸਾ ਪਾਇ। ” 
- ਸਿਰੀ ੧, ੨, ੨:੧ (14) 
“ਸਹਜੇ ਖੇਤੀ ਰਾਹੀਐ ਸਚੁ ਨਾਮੁ ਬੀਜੁ ਪਾਇ। ”? 
- ਸਿਰੀ ੩, ੫੫, ੨:੧ (35) 
““ਬੀਜਉ ਸੂਝੈ ਕੋ ਨਹੀ ਬਹੈ ਦੁਲੀਚਾ ਪਾਇ। ” (ਪਾ ਕੇ, ਭਾਵ ਵਛਾ ਕੇ) 
- ਰਾਮ ੧, ਓਅੰ ੪੬:੧ (936) 
(5) ਪ੍ਰਾਪਤ ਕਰਦਾ ਹੈ, ਹਾਸਲ ਕਰਦਾ ਹੈ 
“ਮਨ ਚਿੰਦਿਆ ਵਰੁ ਪਾਵਣਾ ਜੋ ਇਛੈ ਸੋ ਫਲੁ ਪਾਇ।” 
- ਸਿਰੀ ੩, ੩੪, ੧:੩ (26) 





2708 


“ਵਿਣ ਬੋਹਿਥ ਭੈ ਡੁਬੀਐ ਪਿਆਰੇ ਕੰਧੀ ਪਾਇ ਕਹਾਹਿ। ” (ਕੰਢਾ ਕਿਵੇ ਪ੍ਰਾਪਤ 
ਕਰੇ, ਕੰਢੇ ਤੇ ਕਿਵੇਂ ਲਗੇ) 
- ਸੋਰ ੧, ਅਸ ੩, ੧2੨ (636) 
(6) ਚਰਨ, ਪੈਰ 
“ਸਤਗੁਰੁ ਸੇਵਨਿ ਆਪਣਾ ਹਉ ਤਿਨ ਕੈ ਲਾਗਉ ਪਾਇ। ” 
- ਸਿਰੀ ੩, ੫੪, ੪:੩ (35) 
“ਵੇਖਿ ਜਿ ਮਿਠਾ ਕਟਿਆ ਕਟਿ ਕੁਟਿ ਬਧਾ ਪਾਇ। ” (ਪੈਰਾਂ ਤੋਂ) 
- ਮਾਝ ੧, ਵਾਰ ੧੧ਸ, ੧, ੨:੧ (143) 
(7) ਭਾਵ ਸਕਨਾ 
“ਜੋਤੀ ਹੂ ਪ੍ਰਭੁ ਜਾਪਦਾ ਬਿਨੁ ਸਤਿਗੁਰ ਬੂਝ ਨ ਪਾਇ। ” 
- ਸਿਰੀ ੩, ੫੬, ੨:੩ (35) 
“ਤਉ ਕੁਦਰਤਿ ਕੀਮਤਿ ਨਹੀ ਪਾਇ। ”” 
- ਗਉ ੧, ੩, ੧":੨ (152) 
(8) ਪੈਦਾ ਕਰ/ਸਿਰਜ ਕੇ 
“ਜੀਉ ਪਾਇ ਤਨੁ ਸਾਜਿਆ ਰਖਿਆ ਬਣਤ ਬਣਾਇ। ”” 
- ਮਾਝ ੧, ਵਾਰ ੨ਸ, ੧, ੧:੧ (138) 
(9) ਪਾਇਆ, ਸ਼ਕਤੀ, ਕਦਰ (ਸ਼ਬਦਾਰਥ); ਬੁਨਿਆਦ, ਨੀ'ਹ 
(ਮਹਾਨਕੋਸ਼/ਨਿਰਣੇ) ਇਜ਼ਤ ਪਾਇਆਂ (ਦਰਪਣ) 
“ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ। ” 
- ਮਾਝ ੧, ਵਾਰ ੭ਸ, ੧, ੩:੫ (141) 


(10) ਪਾਉਂਦਾ ਹੈ 
“ਵਿਣੁ ਨਾਂਵੈ ਦੁਖੁ ਪਾਇ ਆਵਣਜਾਣਿਆ। ”? 


- ਮਾਝ ੧, ਵਾਰ ੧੩:੭ (144) 
(11) ਪਾ ਕੇ ਭਾਵ ਮਾਰ ਕੇ 
“ਝੰਡੀ ਪਾਇ ਬਹਨਿ ਨਿਤਿ ਮਰਣੈ ਦੜਿ ਦੀਬਾਣਿ ਨ ਜਾਹੀ। ”” 
- ਮਾਝ ੧, ਵਾਰ ੨੬ਸ, ੧, ੧੮ (149) 
(12) ਭਾਵ ਜਾਂਦਾ ਹੈ 
“ਖਾਦਾ ਪੈਨਦਾ ਮੁਕਰਿ ਪਾਇ। ”? 
੍‌੍ - ਗਉ ੫, ੧੪੭, ੧:੧ (195) 
(13) ਸੁਟਿਆ ਜਾਣਾ, ਪਾਣਾ 
“ਸੰਤ ਕੈ ਦੁਖਨਿ ਨਰਕ ਮਹਿ ਪਾਇ। ?” 
੍‌੍ - ਗਉ ੫. ਸੁਖ ੧੩, ੧:੪ (279) 
(14) ਪਾਓ 
“ਕੁਹਿ ਬਕਰਾ ਰਿੰਨਿ ਖਾਇਆ ਸਭੁ ਕੋ ਆਖੇ ਪਾਇ। ”” 
- ਆਸਾ ੧, ਵਾਰ ੧੫ਸ, ੧, ੨:੪ (471) 
(15) ਪਾਓ ਭਾਵ ਦਿਓ 
“ਮੈ ਦਰਿ ਮਾਗਤੁ ਭੀਖਿਆ ਪਾਇ। ”? 
- ਤਿਲੰ ੧, ੨, ੧":੨ (721) 
(16) ਕੋਲੋ, ਪਾਸੋ” 





2709 


“ਤੇਰਾ ਅੰਤੁ ਨ ਪਾਇਆ ਕਹਾ ਪਾਇ। ” (ਕਿਸ ਕੋਲੋਂ) 
- ਬਸੰ ੧, ੨, ੩੨ (1168) 
(17) ਪਾਇਆਂ, ਮੁਲ 
“ਤੋਲਾ ਮਾਸਾ ਰਤਕ ਪਾਇ। ”” 
- ਸਾਰ ੪, ਵਾਰ ੬ਸ, ੧, ੧:੭ (1239) 


ਬੁਨਿਆਦ, ਨੀਹ 
“ਜੋਗ ਜੁਗਤਿ ਕੀ ਇਹੈ ਪਾਂਇ। ”? 


- ਬਸੰ ੧, ਅਸ ੫, ੫:੨ (1189) 


ਪਾਇਓ ---- (1) ਪ੍ਰਾਪਤ ਕੀਤਾ, ਹਾਸਲ ਕੀਤਾ 
“ਵਖਤੁ ਨ ਪਾਇਓ ਕਾਦੀਆਂ ਜਿ ਲਿਖਨਿ ਲੇਖੁ ਕੁਰਾਣੁ। ” (ਭਾਵ ਜਾਣਿਆ) 
- ਜਪੁ ੧, ੨੧੧੨ (4) 

“ਬਿਨੁ ਗੁਰ ਕਿਨੈ ਨ ਪਾਇਓ ਬਿਰਥਾ ਜਨਮ ਗਵਾਇ। ” 

- ਸਿਰੀ ੩, ੫੨, ੧੨ (33) 
ਹੋਰ ਰੂਪ: 
ਪਾਇਓਇ - 
“ਲਖ ਚਉਰਾਸੀਹ ਭਰਮਤਿਆ ਦੁਲਭ ਜਨਮੁ ਪਾਇਓਇ। ” (ਤੂੰ ਪ੍ਰਾਪਤ ਕੀਤਾ) 

- ਸਿਰੀ ੫, ੯੨, ੪੧ (50) 
(2) ਪਾਇਆ, ਪ੍ਰਦਾਨ ਕੀਤਾ, ਹੋਰ ਵੇਖੋ ਪਾਇਓਨੁ 
“ਮਿਰਤਕ ਕਉ ਪਾਇਓ ਤਨਿ ਸਾਸਾ ਬਿਛੁਰਤ ਆਨਿ ਮਿਲਾਇਆ। ”? 

- ਸੋਰ ੫, ੨੧, ੧:੧ (614) 
(3) ਪਾਇਆ ਭਾਵ ਸਕਿਆ 
“ਕਮਲ ਹੇਤਿ ਬਿਨਸਿਓ ਹੈ ਭਵਰਾ ਉਨਿ ਮਾਰਗੁ ਨਿਕਸਿ ਨ ਪਾਇਓ। ” 

- ਧਨਾ ੫, ੨, ੧:੨ (670) 


ਪਾਇਓਨੁ --- (1) ਪਾਇਆ ਹੈ, ਪ੍ਰਦਾਨ ਕੀਤਾ ਹੈ 
“ਆਪਣਾ ਭਉ ਤਿਨ ਪਾਇਓਨੁ ਜਿਨ ਗੁਝ ਕਾ ਸਬਦੁ ਬੀਚਾਰਿ। ” 
-ਸਿਰੀ ੩, ੫੬, ੧:੧ (35) 
(2) ਪਾਇਆ ਭਾਵ ਤੋਰਿਆ 
“ਭੁਲਾ ਮਾਰਗਿ ਪਾਇਓਨੁ ਗੁਣ ਅਵਗੁਣ ਨ ਬੀਚਾਰਿ। ” 
੍‌੍ - ਸਿਰੀ ੫, ੮੮, ੪:੩ (49) 
(3) ਪਾਇਆ ਹੈ ਭਾਵ ਖਿਲਾਰਿਆ ਹੈ, ਰਚਿਆ ਹੈ, ਉਪਾਇਆ ਹੈ 
“ਹਰਿ ਰੰਗੁ ਅਖਾੜਾ ਪਾਇਓਨੁ ਮੇਰੇ ਲਾਲ ਜੀਉ ਆਵਣੁ ਜਾਣੁ ਸਬਾਏ ਰਾਮ। ”” 
- ਬਿਹਾ ੫, ਛੰਤ ੧, ੧੨ (542) 
“ਹਉਮੈ ਝਗੜਾ ਪਾਇਓਨੁ ਝਗੜੈ ਜਗੁ ਮੁਇਆ। ” (ਧੈਦਾ ਕੀਤਾ ਹੈ) 
- ਸੂਹੀ ੩, ਵਾਰ ੧੪:੨ (790) 
(4) ਪ੍ਰਾਪਤ ਕੀਤਾ 
“ਜੇਹਾ ਧੁਰਿ ਲਿਖਿ ਪਾਇਓਨੁ ਸੇ ਕਰਮ ਕਮਿਤਾ। ” 
- ਸੂਹੀ ੩, ਵਾਰ ੫:੫ (787) 





2710 


ਪ੍ਰਾਪਤ ਕਰ ਲਿਆ 
“ਗੁਰ ਪਰਸਾਦਿ ਭਇਓ ਮਨੁ ਨਿਰਮਲੁ ਸਰਬ ਸੁਖਾ ਸੁਖ ਪਾਇਅਉ। ” 
- ਗੂਜ ੫, ੬, ੧":੨ (496) 

ਪਾਇਆ ਹੈ 
“ਜੰਤ ਉਪਾਇ ਵਿਚਿ ਪਾਇਅਨੁ ਕਰਤਾ ਅਲਗੁ ਅਪਾਰੁ । ” 

- ਰਾਮ ੧, ਓਅੰ ੪੯੮ (937) 
“ਇਕਿ ਆਪੇ ਉਝੜਿ ਪਾਇਅਨੁ ਇਕਿ ਭਗਤੀ ਲਾਇਅਨੁ । ” 

- ਰਾਮ ੩, ਵਾਰ ੨੧:੩ (956) 


ਪ੍ਰਾਪਤ ਕੀਤਾ 
“ਹਰਿ ਪਾਇਅੜਾ ਵਡਭਾਗੀਈ ਮੇਰੇ ਗੋਵਿੰਦਾ ਨਿਤ ਲੈ ਲਾਹਾ ਮਨਿ ਹਸੁ ਜੀਉ।” 

- ਗਉਂ ੪, ੬੬, ੩:੪ (173) 
ਹੋਰ ਰੂਪ: 
ਪਾਇਅੜੇ - 
“ਜਿਨੀ ਹਰਿ ਹਰਿ ਨਾਮੁ ਧਿਆਇਆ ਤਿਨੀ ਪਾਇਅੜੇ ਸਰਬ ਸੁਖਾ। ” (ਪ੍ਰਾਪਤ 
ਕਰ ਲਏ) 

- ਵਡ ੪, ਵਾਰ ੬:੧ (588) 


(1) ਪ੍ਰਾਪਤ ਕੀਤਾ 
“ਜਿਨਿ ਸੇਵਿਆ ਤਿਨਿ ਪਾਇਆ ਮਾਨੁ। ” 
- ਜਪੁ ੧, ੫:੩ (2) 
“ਭਾਲਿ ਰਹੇ ਹਮ ਰਹਣੁ ਨ ਪਾਇਆ ਜੀਵਤਿਆ ਮਰਿ ਰਹੀਐ। ” (ਸਕਿਆ, 
ਰਹਿਣਾ; ਪ੍ਰਾਪਤ ਨ ਹੋਇਆ) 
- ਧਨਾ ੧, ੨, ੫੪੨ (661) 
“ਉਆ ਕਾ ਅੰਤੁ ਨ ਕਾਹੂ ਪਾਇਆ। ” (ਪਾ ਸਕਿਆ, ਪ੍ਰਾਪਤ ਕਰ ਸਕਿਆ) 
- ਗਉਂ ੫. ਬਾਅ, ੧੨੪ (252) 
““ਪਹੁੰਚਿ ਨ ਸਾਕੈ ਕਾਹੂ ਬਾਂਤੈ ਆਗੈ ਠਉਰ ਨ ਪਾਇਆ। ” (ਪ੍ਰਾਪਤ ਹੋਇਆ, ਭਾਵ 
ਮਿਲਿਆ) 
- ਆਸਾ ੫, ੪੧, ੧":੨ (380) 
(2) ਡਾਲਿਆ ਭਾਵ ਸਥਿਤ ਕੀਤਾ 
“ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹਰਿ ਪਾਇਆ ਉਦਰ ਮੰਝਾਰਿ। ” 
- ਸਿਰੀ ੪, ਪਾਹ ੩, ੧:੧ (76) 
“ਸੰਤਨ ਮੋ ਕਉ ਹਰਿ ਮਾਰਗਿ ਪਾਇਆ। ” (ਭਾਵ ਤੋਰਿਆ) 
- ਮਾਝ ੫, ੨੧, ੪:੧ (100) 
(3) ਦਿਤਾ 
“ਮੁਹਲਤਿ ਕਰਿ ਦੀਨੀ ਕਰਮ ਕਮਾਣੇ ਜੈਸਾ ਲਿਖਤੁ ਧੁਰਿ ਪਾਇਆ। ”” 
- ਸਿਰੀ ੫, ਪਹ ੪, ੧:੩ (77) 


(4) ਉਪਾਇਆ ਭਾਵ ਪੈਦਾ ਕੀਤਾ 
“ਹਉਮੈ ਗਰਬੁ ਉਪਾਇ ਕੈ ਲੋਭੁ ਅੰਤਰਿ ਜੰਤਾ ਪਾਇਆ। ” 
- ਮਾਝ ੧, ਵਾਰ ੩ਸ, ੨, ੨੧ (139) 





2711 


“ਮੂਰਖ ਗਣਤ ਗਣਾਇ ਝਗੜਾ ਪਾਇਆ। ”” (ਭਾਵ ਖੜਾ ਕੀਤਾ) 
- ਮਾਝ ੧, ਵਾਰ ੪:੬ (139) 
(5) ਭਾਵ ਵਸਾਇਆ, ਬਰਸਾਇਆ 
“ਮੀਹੁ ਪਇਆ ਪਰਮੇਸਰਿ ਪਾਇਆ। ” 
- ਮਾਝ ੫, ੩੯, ੧:੧ (105) 
(6) ਲਗਾਣਾ, ਪਾਉਣਾ 
“ਗੁਰ ਗਿਆਨ ਅੰਜਨੁ ਸਚੁ ਨੇੜ੍ੀ ਪਾਇਆ। ”? 
- ਮਾਝ ੩, ਅਸ ੨੫, ੩:੧ (124) 
“ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚ ਪਾਇਆ ਤੇਲ। ” (ਪਾਉਣਾ) 
- ਆਸਾ ੧, ੩੨, ੧੧ (358) 
(7) ਧੈਦਾ 
“ਬਰਤ ਨੇਮ ਸੰਜਮ ਮਹਿ ਰਹਤਾ ਤਿਨ ਕਾ ਆਢੁ ਨ ਪਾਇਆ। ” 
- ਗਉਂ ੫, ੧੬੪”, ੧:੧ (216) 
“ਅਸਟ ਦਸੀ ਚਹੁ ਭੇਦੁ ਨ ਪਾਇਆ। ” (ਲਭਿਆ, ਜਾਣਿਆ, ਪਾਲਿਆ) 
- ਆਸਾ ੧, ੨੦, ੫:੩ (355) 
“ਗੁਰਿ ਪੂਰੈ ਨਾਨਕ ਹਰਿ ਪਾਇਆ। ” (ਪਾ ਲਿਆ) 
- ਆਸਾ ੪, ੫੫, ੪੧੨ (366) 
(8) ਪਾ ਦਿਤਾ ਭਾਵ ਲਿਖ ਦਿਤਾ 
“ਜੋ ਕਰਿ ਪਾਇਆ ਸੋਈ ਹੋਗੁ। ” (ਹੱਥ ਵਿਚ ਲਿਖ ਦਿਤਾ) 
- ਗਉ ੫. ਸੁਖ ੧੬, ੨:੨ (284) 


“ਨਾਨਕ ਨਾਮੁ ਤਿਨਾ ਕਉ ਮਿਲਿਆ ਜਿਨ ਕਉ ਧੁਰਿ ਲਿਖਿ ਪਾਇਆ। ”” (ਦਿਤਾ) 
- ਸੋਰ ੪, ਵਾਰ ੪ਸ, ੩, ੧੪ (644) 


(9) ਪਹਿਨਾਇਆ, ਗਲ ਪੁਆਇਆ 
“ਮਲੁ ਜੂਈ ਭਰਿਆ ਨੀਲਾ ਕਾਲਾ ਖਿਧੋਲੜਾ ਤਿਨਿ ਵੇਮੁਖਿ ਵੇਮੁਖੈ ਨੋ ਪਾਇਆ। ” 
- ਗਉਂ ੪, ਵਾਰ ੧੨ਸ, ੪, ੧:੧ (306) 
“ਗੁਣ ਹਾਰੁ ਤੈ ਪਾਇਆ ਰੰਗੁ ਲਾਲੁ ਬਣਾਇਆ ਤਿਸੁ ਹਭੋ ਕਿਛੁ ਸੁਹੰਦਾ। ” 
- ਜੈਤ ੫, ਛੰਤ ੧, ੩੫ (704) 
(10) ਭਾਵ ਸੁਟਿਆ ਵਡਾਇਆ 
“ਮਛੁਲੀ ਵਿਛੁੰਨੀ ਨੈਣ ਰੁੰਨੀ ਜਾਲੁ ਬਧਿਕਿ ਪਾਇਆ।” 
- ਆਸਾ ੧, ਛੰਤ ੫, ੩:੩ (439) 
(11) ਡੇਗਿਆ, ਲਾਇਆ 
“ਤਿਸ ਕਉ ਤਲਕੀ ਕਿਸੈ ਦੀ ਨਾਹੀ ਹਰਿ ਦੀਬਾਨਿ ਸਭਿ ਆਣਿ ਪੈਰੀ ਪਾਇਆ। ? 
- ਵਡ ੪, ਵਾਰ ੧੪:੨ (591) 
(12) ਭਾਵ ਲਾਇਆ 
“ਬੰਧੁ ਪਾਇਆ ਮੇਰੈ ਸਤਿਗੁਰਿ ਪੂਰੈ ਹੋਈ ਸਰਬ ਕਲਿਆਣ। ” 
- ਸੋਰ ੫, ੪੪, ੧੧੨ (619) 
(13) ਵੇਖਿਆ 
“ਹਰਿ ਸੰਗਿ ਸਹਾਈ ਪਾਇਆ। ” 
- ਸੋਰ ੫, ੫੯, ੧੨ (623) 
(14) ਭੋ ਗਿਆ 





2712 


“ਅਛਤ ਰਾਜ ਬਿਛੁਰਤ ਦੁਖੁ ਪਾਇਆ ਸੋ ਗਤਿ ਭਈ ਹਮਾਰੀ। ”? 

- ਸੋਰ ਰਵਿ, ੧, ੨:੨ (658) 
(15) (ਭੋਜਨ) ਛਕਿਆ 
“ਖੀਰ ਸਮਾਨਿ ਸਾਗੁ ਸੈ ਪਾਇਆ ਗੁਨ ਗਾਵਤ ਰੈਨਿ ਬਿਹਾਨੀ। ” 

- ਮਾਰੂ ਕਬ, ੯, ੩:੧ (1105) 
(16) ਰਸਤੀ 
“ਗੁਰ ਚਰਣ ਲਾਗਿ ਹਮ ਬਿਨਵਤਾ ਪੂਛਤ ਕਹ ਜੀਉ ਪਾਇਆ। ” 

- ਆਸਾ ਕਬ, ੧, ੧:੧ (475) 
(ਸ਼ਬਦਾਰਥ, ਦਰਪਣ, ਸੰਥਿਆ ਇਥੇ ਅਰਥ “ਉਪਾਇਆ? ਪੈਦਾ ਕੀਤਾ ਕਰਦੇ ਹਨ 
ਤੇ ਨਿਰਫੈ “ਰਖਿਆ ”) 
(17) ਰਖਿਆ ਭਾਵ ਬੰਨਿਆ 
“ਭੀਤਰਿ ਅਗਨਿ ਬਨਾਸਪਤਿ ਮਉਲੀ ਸਾਗਰੁ ਪੰਡੈ ਪਾਇਆ। ” 

- ਬਸ ੧, ੧੧, ੨:੧ (1171) 


ਪਾਇਆਥਾ -- ਪ੍ਰਾਪਤ ਕੀਤਾ ਹੈ 
“ਮਾਨਕੁ ਪਾਇਓ ਰੇ ਪਾਇਓ ਹਰਿ ਪੂਰਾ ਪਾਇਆਥਾ। ” 
-ਮਾਰੂ ੫, ੧੨, ੧":੧ (1002) 


ਪਾਇਐ ---- (1) ਪ੍ਰਾਪਤ ਕਰੀਦਾ ਹੈ, ਮਿਲਦਾ ਹੈ 
“ਗਿਆਨ ਪਦਾਰਥੁ ਮਤਿ ਗੁਰ ਤੇ ਪਾਇਐ। ”” 
- ਗੂਜ ੫, ਵਾਰ ੮:੬ (520) 
(2) ਪ੍ਰਾਪਤ ਹੋਣ ਨਾਲ, ਪਾਣ ਨਾਲ, ਮਿਲਣ ਨਾਲ 
“ਇਤੁ ਧਨਿ ਪਾਇਐ ਭੁਖ ਲਥੀ ਸੁਖੁ ਵਸਿਆ ਮਨਿ ਆਇ।” 
- ਮਾਰੂ ੩, ਵਾਰ ੧੭ਸ, ੩, ੧:੩ (1092) 


ਪਾਇਸਾ ---- ਪਾਉਂਦੇ ਹਨ, ਕਰਦੇ ਹਨ 


“ਦੀਦਾਰੁ ਪੂਰੇ ਪਾਇਸਾ ਥਾਉ ਨਾਹੀ ਖਾਇਕਾ। ”” 
- ਸਿਰੀ ੪, ਵਾਰ ੨ਸ, ੧, ੨੨ (83) 


ਹੋਰ ਰੂਪ: 

ਪਾਇਸੀ - 

“ਜੋ ਇਛੈ ਸੋ ਫਲੁ ਪਾਇਸੀ ਪੁਤੁ ਧਨੁ ਲਖਮੀ ਖੜਿ ਮੇਲੇ ਹਰਿ ਨਿਸਤਾਰੇ । ”” 
(ਪਾਵੇਗਾ, ਪ੍ਰਾਪਤ ਕਰੇਗਾ) 


- ਗਉਂ ੪, ਵਾਰ ੧੪ਸ, ੪, ੧:੯ (307) 

ਪਾਇਹਿ - 
“ਬਹੁ ਮਾਣੁ ਕੀਆ ਤੁਧੁ ਉਪਰੇ ਤੂੰ ਆਪੇ ਪਾਇਹਿ ਥਾਇ ਜੀਉ। ” (ਪਾਉਂਦਾ ਹੈ) 

- ਸਿਰੀ ੫, ਅਸ ੨੯, ੧੪:੩ (74) 
“ਹਰਿ ਸਰਣਾਈ ਭਜਿ ਪਉ ਪਾਇਹਿ ਮੋਖ ਦੁਆਰੁ । ” (ਪਾਵੇਗਾ) 

- ਆਸਾ ੩, ਅਸ ੩੫, ੩੨ (429) 
ਪਾਇਹੁ - 
“ਧਰਮ ਰਾਇ ਜਮਕੰਕਰਾ ਨੋ ਆਖਿ ਛਡਿਆ ਏਸੁ ਤਪੇ ਨੋ ਤਿਥੈ ਖੜਿ ਪਾਇਹੁ ਜਿਥੈ 
ਮਹਾ ਮਹਾਂ ਹਤਿਆਰਿਆ। ? (ਪਾਇਆ ਨੇ) 





2713 


- ਗਉ ੪, ਵਾਰ ੩੦ਸ, ੪, ੧:੧੧ (316) 


- ਮਾਝ ੫, ੩੫, ੩੨ (130) 


“ਅਨਾਥਾ ਨਾਥੁ ਦੀਨ ਦੁਖ ਭੰਜਨੁ ਸੋ ਗੁਰ ਪੂਰੇ ਤੇ ਪਾਇਣਾ। ” 
- ਮਾਰੂ ੫, ਸੋਲਾ ੭, ੩:੩ (1078) 
ਪਾਇਤਾ ---- ਪਾ ਦਿਤਾ 
“ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਧਰਿ ਪਾਇਤਾ ਉਦਰੈ ਮਾਹਿ। ? 
- ਸਿਰੀ ੫, ਪਹ ੪, ੧੧ (77) 
ਪਾਇਦਾ ---- ਪਾਉਂਦਾ ਹੈ 
“ਮਨਿ ਚਿੰਦੀ ਸੋ ਫਲੂ ਪਾਇਦਾ। ? (ਪ੍ਰਾਪਤ ਕਰਦਾ ਹੈ) 
- ਸਿਰੀ ੫, ਅਸ ੨੯, ੭੨ (73) 
“ਗੁਰਮੁਖਾ ਨੋ ਫਲੁ ਪਾਇਦਾ ਸਚਿ ਨਾਮਿ ਸਮਾਈ। ” (ਭਾਵ ਮਿਲਦਾ ਹੈ) 
- ਗਉਂ ੪, ਵਾਰ ੧:੪ (301) 
“ਆਪਿ ਅਖਾੜਾ ਪਾਇਦਾ ਪਿਆਰਾ ਕਰਿ ਬਾਲਕ ਰੂਪਿ ਪਚਾਹਾ। ” (ਪਿੜ ਬੰਨ੍ਹਦਾ) 
- ਸੋਰ ੪, ੬, ੩:੧ (606) 
“ਹਰਿ ਆਪੇ ਭਿਖਿਆ ਪਾਇਦਾ ਸਭ ਸਿਸਟਿ ਉਪਾਈ ਜੀਅ ਜੰਤ। ? (ਭਾਵ ਦਿੰਦਾ 
ਹੈ) 
- ਕਾਨ ੪, ਵਾਰ ੬ਸ, ੪, ੧:੫ (1315) 
ਹੋਰ ਰੂਪ: 
ਪਾਇਦੇ - 
“ਹਲਤਿ ਪਲਤਿ ਸੁਖੁ ਪਾਇਦੇ ਜਪਿ ਜਪਿ ਰਿਦੈ ਮੁਰਾਰਿ। ” (ਪਾਉਂਦੇ ਹਨ) 
- ਸਿਰੀ ੩, ੪੨, ੨੨ (30) 
(1) ਪਾਉਂਦੇ/ਪ੍ਰਾਪਤ ਕਰਦੇ ਹਨ 
“ਦਰਿ ਸੇਵਨਿ ਸੰਤ ਜਨ ਖੜੇ ਪਾਇਨਿ ਗੁਣੀ ਨਿਧਾਨੁ । ” 
- ਸਿਰੀ ੩, ੪੯, ੧:੩ (32) 
“ਮੁੰਢਹੁ ਭੁਲੇ ਮੁੰਢ ਤੇ ਕਿਥੈ ਪਾਇਨਿ ਹਥੁ। (ਪਾਉਣ) 
- ਗਉਂ ੪, ਵਾਰ ੨੭ਸ, ੫, ੨:੧ (315) 


ਹੋਰ ਰੂਪ: 
ਪਾਇਨੀ - 
“ਮਨਮੁਖ ਮਹਲੁ ਨ ਪਾਇਨੀ ਕੂੜਿ ਮੁਠੀ ਕੂੜਿਆਰ। ” (ਪਾਉਂਦੇ) 
- ਸਿਰੀ ੩, ੫੩, ੨੪ (34) 


ਪਾਇਨ੍ਹਿ - 
“ਕਿਉ ਪਾਇਨਿ੍‌ ਡੋਹਾਗਣੀ ਦੁਖੀ ਰੈਣਿ ਵਿਹਾਇ। ” (ਪ੍ਰਾਪਤ ਕਰਨ, ਪਾਉਣ) 
- ਆਸਾ ੩, ਅਸ ੩੩, ੨੨ (428) 





2714 


“ਚਾਕਰ ਨਹਦਾ ਪਾਇਨ੍ਿ ਘਾਉ। ” (ਲਾਂਦੇ, ਕਰਦੇ) 
-ਮਲਾ ੧, ਵਾਰ ੨੨ਸ, ੧, ੨:੭ (1288) 
ਪਾਇਨੀ - 
“ਦੋਹਾਗਣੀ ਮਹਲੂ ਨ ਪਾਇਨੀ ਨ ਜਾਣਨਿ ਪਿਰ ਕਾ ਸੁਆਉ। ” (ਪਾਉੱਦੀਆਂ) 
-ਆਸਾ ੩, ਅਸ ੩੦. ੧੧ (426) 
(2) ਪਾਂਦੇ, ਪਹਿਨਦੇ 
“ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ । ? 
- ਆਸਾ ਕਬ, ੨, ੧੧ (475) 
ਪਾਇਬਾ ---- ਪਾਇਆ ਭਾਵ ਕੀਤਾ 
“ਤਿਨ ਕੇ ਭਾਗ ਖੀਨ ਧੁਰਿ ਪਾਏ ਜਿਨ ਸਤਿਗੁਰ ਦਰਸੁ ਨ ਪਾਇਬਾ । ” 
- ਜੈਤ ੪, ੪, ੩:੧ (697) 
ਹੋਰ ਰੂਪ: 


< 


“ਪਾਰੁ ਕੈ ਸੇ ਪਾਇਬੋ ਰੇ। (ਪਾਵਾਂ, ਹੋਵਾਂਗੇ) 


- ਗਉ ਰਵਿ, ਅਸ ੧. ੧":੧ (346) 


ਪਾਇਯਉ --- ਪ੍ਰਾਪਤ ਕੀਤਾ, ਪਾਇਆ 
“ਸੀ ਗੁਰ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ ਪਰਮ ਪਦੁ ਪਾਇਯਉ। ?” 
- ਸਵ ੪, ਬਲ ੧:੭ (1405) 


(1) ਨਿਸਚਿਤ ਕੀਤੀ, ਅਨੁਮਾਨੀ 
“ਸਭ ਕੀਮਤਿ ਮਿਲਿ ਕੀਮਤਿ ਪਾਈ। ”? 

- ਆਸਾ ੧, ਸੋਦ ੨, ੨੨ (9) 
(2) ਪ੍ਰਾਪਤ ਕੀਤੀ, ਹਾਸਲ ਕੀਤੀ, ਮਿਲੀ 
“ਜਿਨ ਹਰਿ ਜਨ ਸਤਿਗੁਰ ਸੰਗਤਿ ਪਾਈ ਤਿਨ ਧੁਰਿ ਮਸਤਕਿ ਲਿਖਿਆ 
ਲਿਖਾਸਿ। ” 

- ਗੂਜ ੪, ਸੋਦ ੪, ੪੧ (10) 
“ਪੂਰੈ ਗੁਰਿ ਸਭ ਸੋਝੀ ਪਾਈ। ”? 

੍‌੍ - ਗਉ ੩, ਅਸ ੩, ੧:੨ (230) 

“ਹਲਤੈ ਵਿਚਿ ਸਾਕਤ ਦੁਹੇਲੇ ਭਏ ਹਥਹੁ ਛੁੜਕਿ ਗਇਆ ਅਗੈ ਪਲਤਿ ਸਾਕਤੁ ਹਰਿ 
ਦਰਗਹ ਢੋਈ ਨ ਪਾਈ। ” (ਮਿਲੀ) 

- ਸ਼ੂਹੀ ੪, ੧੦, ੫੨ (734) 
(3) ਭਾਵ ਜਾਣੀ, ਲਖੀ 
“ਐਬ ਤਨਿ ਚਿਕੜੋ ਇਹੁ ਮਨੁ ਮੀਡਕੋ ਕਮਲ ਕੀ ਸਾਰ ਨਹੀ ਮੂਲਿ ਪਾਈ। ” 

- ਸਿਰੀ ੧, ੨੮, ੨੨ (24) 
(4) ਕੀਤੀ 
“ਲੇਵੈ ਦੇਵੈ ਢਿਲ ਨ ਪਾਈ। ”” (ਭਾਵ ਕਰਦਾ) 

- ਸਿਰੀ ੧, ੩੦, ੧":੨ (25) 
“ਸੀਤਲ ਸਾਂਤਿ ਸਹਜ ਸੁਖੁ ਪਾਇਆ ਠਾਢਿ ਪਾਈ ਪ੍ੁਭਿ ਆਪੇ ਜੀਉ। ”” 

- ਮਾਝ ੫, ੩੪, ੧੩ (104) 





ਨਉ 


(5) ਧਰੀ, ਸਥਿਤ ਕੀਤੀ 
“ਇਹੁ ਸਰੀਰੁ ਮਾਇਆ ਕਾ ਪੁਤਲਾ ਵਿਚਿ ਹਉਮੈ ਦੁਸਟੀ ਪਾਈ। ” 
- ਸਿਰੀ ੩, ੪੫, ੨:੧ (31) 
“ਜਿਨਿ ਰਚਿ ਰਚਿਆ ਪੁਰਖਿ ਬਿਧਾਂਤੈ ਨਾਲੇ ਹਉਮੈ ਪਾਈ। ” 
- ਮਾਰੂ ੫, ੪, ੩:੧ (999) 
(6) ਪਾਵਾਂ, ਪ੍ਰਾਪਤ ਕਰਾਂ 
“ਨਾਨਕ ਗੁਰੁ ਸਾਲਾਹੀ ਆਪਣਾ ਜਿਦੂ ਪਾਈ ਪ੍ਰਭੁ ਸੋਇ। ” 
- ਸਿਰੀ ੩, ੬੦, ੪:੪ (37) 
“ਤਿਨ ਕੀ ਸੰਗਤਿ ਮਿਲਿ ਰਹਾ ਦਰਗਹ ਪਾਈ ਮਾਨ। ? 
- ਗਉਂ ੪, ਵਾਰ ੨੨ਸ, ੪, ੧:੪ (313) 
ਹੋਰ ਰੂਪ: 
ਪਾਈ - 
“ਜੋ ਤੁਮ ਦੇਹੁ ਸੋਈ ਸੁਖੁ ਪਾਇ)। ? (ਪ੍ਰਾਪਤ ਕਰਦਾ ਹਾਂ) 
- ਆਸਾ ੫. ੬੦, ੧੨ (386) 
(7) ਪੈਰੀਂ, ਚਰਨੀ 
“ਲਾਖ ਕੋਟ ਖੁਸੀਆ ਰੰਗ ਰਾਂਵੈ ਜੋ ਗੁਰ ਲਾਗਾ ਪਾਈ ਜੀਉ। ”” 
- ਮਾਝ ੫, ੨੩, ੧:੩ (101) 
ਹੋਰ ਰੂਪ: 
ਪਾਈ - 
“ਗਤਿ ਹੋਵੈ ਸੰਤਹ ਲਗਿ ਪਾਈਹ। (ਚਰਨੀ) 
- ਆਸਾ ੫, ੬੦, ੪੨ (386) 
(8) ਪਾਈ, ਰਖੀ 
“ਗੁਰਮੁਖਿ ਸੇਵਾ ਹਰਿ ਘਾਲ ਥਾਇ ਪਾਈ। ” 
- ਗਉ ੩, ੩੨, ੧":੨ (161) 
“ਸਤਸੰਗਤਿ ਮਹਿ ਤਿਨ ਹੀ ਵਾਸਾ ਜਿਨ ਕਉ ਧੁਰਿ ਲਿਖਿ ਪਾਈ ਹੇ। ? 
- ਮਾਰੂ ੩, ਸੋਲਾ ੧, ੧੫:੩ (1044) 
(9) ਕਰ ਦਿਤੀ 
“ਤਾਪ ਗਏ ਪਾਈ ਪ੍ਰਭਿ ਸਾਂਤਿ। ” 
- ਗਉਂ ੫, ੧੨੮, ੧:੧ (191) 
(10) ਦਿਤੀ 
“ਮਹਾ ਕਸਾਬਿ ਛੁਰੀ ਸਟਿ ਪਾਈ। ” 
- ਰਾਮ ੫, ੫੦, ੨੨ (898) 
(11) ਰਚੀ, ਖਿਲਾਰੀ 
“ਮਾਇਆ ਮੋਹਿ ਨਟਿ ਬਾਜੀ ਪਾਈ। ? 
- ਗਉ ੩, ਅਸ ੩, ੫:੧ (230) 
“ਬਾਜੀਗਰਿ ਜੈਸੇ ਬਾਜੀ ਪਾਈ। ? 


- ਸੂਹੀ ੫, ੧, ੧:੧ (736) 


(12) ਡੇਗੀ, ਪਾ ਦਿਤੀ 





2716 


“ਜਨ ਨਾਨਕ ਹਰਿ ਆਰਾਧਿਆ ਤਿਨਿ ਪੈਰੀ ਆਣਿ ਸਭ ਪਾਈ। ”? 
- ਗਉਂ ੪, ਵਾਰ ੧੩ਸ, ੪, ੧:੬ (307) 
“ਸੰਤਾ ਸੰਗਤਿ ਨਰਕਿ ਨ ਪਾਈ। ”” (ਸੂਟੀ ਜਾਂਦੀ) 
- ਮਾਰੂ ੫, ਅਸ ੮, ੮:੨ (1020) 
(13) ਧੈੱਦਾ ਹੈ 
“ਸਤਿਗੁਰੁ ਮਿਲੈ ਤ ਹਉਮੈ ਤੁਟੈ ਤਾ ਕੋ ਲੇਖੇ ਪਾਈ। ” 
੍‌੍ - ਆਸਾ ੧, ੧੬, ੨:੨ (353) 
(14) ਪਟੀ, ਪੈਦੀ 
“ਕਹਾ ਸੁ ਸੇਜ ਸੁਖਾਲੀ ਕਾਮਣਿ ਜਿਸੁ ਵੇਖਿ ਨੀਦ ਨ ਪਾਈ। ” 
- ਆਸਾ ੧, ੧੨, ੨੨ (417) 
“ਜਾ ਕੈ ਅੰਤਰਿ ਦਰਦੁ ਨ ਪਾਈ। ” (ਪਈ, ਉਠੀ) 
- ਸੂਹੀ ਰਵਿ, ੧, ੧":੨ (793) 
(15) ਜੁਲਾਹੇ ਦੀ ਪੈਰਾਂ ਦੀ ਖੜਾ, ਪਊਏ 
“ਪਾਈ ਜੋਰਿ ਬਾਤ ਇਕ ਕੀਨੀ ਤਹ ਤਾਂਤੀ ਮਨੁ ਮਾਨਾਂ। ”” 
- ਆਸਾ ਕਬ, ੩੬, ੩੧ (484) 
(16) ਪਨਘੜੀ ਦੀ ਪਿਆਲੀ ਜਿਸ ਦੇ ਥੱਲੇ ਛੇਕ ਹੁੰਦਾ ਹੈ ਜਿਸ ਰਾਹੀ ਪਾਣੀ 
ਪਿਆਲੀ ਵਿਚ ਭਰਦਾ ਰਹਿੰਦਾ ਹੈ ਤੇ ਜਦ ਪਿਆਲੀ ਭਰ ਜਾਂਦੀ ਹੈ ਤਾਂ ਡੁਬ ਜਾਂਦੀ ਹੈ 
“ਮੁਹਲਤਿ ਪੁਨੀ ਪਾਈ ਭਰੀ ਜਾਨੀਅੜਾ ਘਤਿ ਚਲਾਇਆ। ”” 
- ਵਡ ੧, ਅਲਾ ੧, ੧:੨ (579) 
(17) ਪਹਿਨਾਂ, ਪਾਵਾਂ 


“ਸਤਿਗੁਰੁ ਪਰਚੈ ਮਨਿ ਮੁੰਦਾ ਪਾਈ ਗੁਰ ਕਾ ਸਬਦੁ ਤਨਿ ਭਸਮ ਦ੍ਰਿੜਿਈਆ। ?” 
- ਬਿਲਾ ੪, ਅਸ ੪, ੧:੧ (835) 
“ਤਿਤੁ ਕਾਰਣਿ ਕਨਿ ਮੁੰਦਾ ਪਾਈ। ? (ਪਹਿਣੀਆਂ ਹਨ) 
- ਰਾਮ ੩, ਵਾਰ ੧੧ਸ ੧, ੨:੧੦ (952) 


(18) ਭਾਵ ਕੀਤੀ ਹੋਈ 
“ਸਤਿਗੁਰੁ ਕੀ ਬੇਨਤੀ ਪਾਈ ਹਰਿ ਪੁਭਿ ਸੁਣੀ ਅਰਦਾਸਿ ਜੀਉ। ”” 
- ਰਾਮ ਸੰਦ, ਸਦ ੨:੫ (923) 
(19) ਭਾਵ ਲਈ 
“ਜਬ ਤੇ ਜਾਨਿ ਪਾਈ ਏਹ ਬਾਤਾ ਤਬ ਕੁਸਲ ਖੇਮ ਸਭ ਥੀਓ। ”” 
- ਨਟ ੫, ੨, ੨੯੧ (978) 
“ਐਸੀ ਜਾਨਿ ਪਾਈ।” 
- ਮਾਰੂ ੫. ੨੦, ੧":੧ (1005) 
(20) ਕੀਤੀ (ਮੁਹਾਵਰੇ ਵਿਚ) 
“ਭਾਉ ਲਾਗਾ ਗੋਬਿਦ ਸਿਉ ਘਾਲ ਪਾਈ ਥਾਇ। ”? 
- ਮਾਰੂ ੫, ੧੩, ੩:੧ (1002) 
(21) ਪਏ, ਗਏ 
“ਦੇਦੇ ਤੋਟਿ ਨ ਆਵਈ ਲੈ ਲੈ ਥਕਿ ਪਾਈ। ”? 
- ਮਾਰੂ ੧, ਅਸ ੬, ੫:੩ (1012) 
(22) ਭਾਵ ਮਿਲਿਆ, ਸਕੀ 





2717 


“ਜਾ ਕੇ ਬਿਛੁਰਤ ਹੋਤ ਮਿਰਤਕਾ ਗ੍ਰਿਹ ਮਹਿ ਰਹਨੁ ਨ ਪਾਈ। ”” 
- ਸਾਰ ੫, ੧੭, ੧%:੨ (1207) 
(23) ਭਾਈ, ਚੰਗੀ ਲਗੀ 
“ਧੈਨ੍ਣੁ ਖਾਣਾ ਚੀਤਿ ਨ ਪਾਈ। ?” 
- ਪੁਭਾ ੧, ੧੪, ੧:੩ (1331) 


ਪਾਉੱਦਾ 
“ਜੇ ਜਾਣਾ ਲੜੁ ਛਿਜਣਾ ਪੀਡੀ ਪਾਈ' ਗੰਢਿ।” 


- ਸਲੋ ਫਰ, ੫:੧ (1378) 


- ਭੈਰ ਕਬ, ੧੨, ੧:੩ (1160) 


“ਆਠ ਪਹਰ ਅਪਨਾ ਪ੍ਰਭੁ ਸਿਮਰਨੁ ਵਡਭਾਗੀ ਹਰਿ ਪਾਂਈ । ”” 
- ਸਾਰ ੫, ੧੮, ੧":੨ (1207) 


ਪਾਈਅਹਿ --- (1) ਪ੍ਰਾਪਤ ਕਰੀਦਾ/ਪਾਈਦਾ ਹੈ 


“ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ। ”” 
- ਜਪੁ ੧, ੨੩ (1) 
ਹੋਰ ਰੂਪ: 
ਪਾਈਅਨਿ - 
“ਸਤਿਗੁਰਿ ਤੁਠੈ ਪਾਈਅਨਿ ਅੰਦਰਿ ਰਤਨ ਭੰਡਾਰਾ। ” (ਪ੍ਰਾਪਤ ਕਰੀਦਾ ਹੈ) 
- ਮਾਝ ੧, ਵਾਰ ੭:੨ (141) 
“ਪਾਈਅਨਿ ਸਭਿ ਨਿਧਾਨ ਤੇਰੈ ਰੰਗਿ ਰਤਿਆ। ” (ਪ੍ਰਾਪਤ ਕਰੀਦੇ ਹਨ) 
- ਗੂਜ ੫, ਵਾਰ ੭:੧ (519) 
(2) ਰਖੀਏ, ਸੁਟੀਏ, ਸਾਂਭੀਏ 
“ਖਰੇ ਖਜਾਨੈ ਪਾਈਅਹਿ ਖੋਟੇ ਸਟੀਅਹਿ ਬਾਹਰ ਵਾਰਿ। ” 
- ਮਾਝ ੧, ਵਾਰ ੧੨:੩ (143) 
(3) ਪਈਦਾ 
“ਜਮ ਕੈ ਪੰਥਿ ਨ ਪਾਈਅਹਿ ਫਿਰਿ ਨਾਹੀ ਮਰਣੇ। ” 
- ਗਉਂ ੫, ਵਾਰ ੯:੨ (320) 
(4) ਪਾਈਏ, ਪਹਿਨੀਏ 
“ਜਿਤੁ ਤਨਿ ਪਾਈਅਹਿ ਨਾਨਕਾ ਸੇ ਤਨ ਹੋਵਹਿ ਛਾਰ। ”” 
- ਆਸਾ ੧, ਵਾਰ ੪ਸ ੧, ੨੭ (464) 


ਪਾਈਅਨੁ --- ਵਰਤਾਉਂਦਾ ਹੈ, ਪਾਉਂਦਾ ਹੈ 


“ਵਾਹੁ ਵਾਹੁ ਸਿਰਜਣਹਾਰ ਪਾਈਅਨੁ ਠਾਢਿ ਆਪਿ। ? 
- ਗੂਜ ੫, ਵਾਰ ੧੩:੧ (521) 


ਪਾਈਅਨਿ --- ਪਾਏ/ਧਕੇ ਜਾਂਦੇ 


੯ 


“ਮਨਮੁਖ ਜਮ ਮਗਿ ਪਾਈਅਨ੍ ਜਿਨ ਦੂਜਾ ਭਾਉ ਪਿਆਰਾ। ” 





2718 


- ਗੂਜ ੩, ਵਾਰ ੧੨੪੩ (513) 
(2) ਪ੍ਰਾਪਤ ਕਰਦੇ ਹਨ 
“ਵਿਰਲੇ ਕੇਈ ਪਾਈਅਨਿ੍‌ ਜਿਨਾ ਪਿਆਰੇ ਨੇਹ। ” 
- ਰਾਮ ੫, ੨੧ਸ, ੫, ੨:੨ (966) 


ਪਾਈਅਲੇ --- ਪ੍ਰਾਪਤ ਕੀਤੀ ਭਾਵ ਮਿਲੀ ਹੈ 
“ਐਸੀ ਗੁਰਮਤਿ ਪਾਈਅਲੇ। ”” 
- ਆਸਾ ੫, ੨੬, ੧":੧ (377) 


ਪਾਈਆਂ ---- (1) ਪਾਇਆ, ਭਾਵ ਜਾਣਿਆ 
“ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ । ” 
- ਜਪੁ ੧, ੨੧੧੧੧ (4) 
“ਕੀਮਤਿ ਕਿਨੈ ਨ ਪਾਈਆ ਕਹਣਿ ਨ ਵਡਾ ਹੋਇ। ? 
- ਸਿਰੀ ੧, ੩, ੩੨ (15) 
(2) ਪਾਉਣੀ ਭਾਵ ਆਉਣੀ 
“ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ। ”” 
- ਜਪੁ ੧, ੨੩੪੧ (5) 
(3) ਪਾਈ ਭਾਵ ਪ੍ਰਾਪਤ ਕੀਤੀ 
“ਤੁਧੁ ਵਿਣੁ ਸਿਧੀ ਕਿਨੈ ਨ ਪਾਈਆ। ”? 


- ਆਸਾ ੧, ਸੋਦ ੨, ੩੩ (9) 


“ਮਨਿ ਲੋਚੈ ਹਰਿ ਮਿਲਣ ਕਉ ਕਿਉ ਦਰਸਨੁ ਪਾਈਆ। ”” (ਪ੍ਰਾਪਤ ਕਰੀਏ/ਪ੍ਰਾਪਤ 


ਹੋਏ) 
- ਮਾਰੂ ੫, ਵਾਰ ੧੨:੧ (1098) 
(4) ਪਾਈਆ, ਡਾਲੀਆਂ, ਪਹਿਣਾਈਆਂ 
“ਤਿਨ ਗਲਿ ਸਿਲਕਾ ਪਾਈਆ ਤੁਟਨ੍ ਮੋਤਸਰੀਆ। ”” 
- ਆਸਾ ੧, ਅਸ ੧੧, ੩:੩ (417) 
(5) ਸੁੱਟੀ 
“ਮਾਇਆ ਤ ਮੋਹਣੀ ਤਿਨੈ ਕੀਤੀ ਜਿਨਿ ਠਗਉਲੀ ਪਾਈਆ। ”? 
- ਰਾਮ ੩, ਅਨੰ ੧੦:੪ (918) 
(6) ਰਖੀਆ, ਪਰੋਸੀਆਂ 
“ਨਾਨਕ ਭੁਸਰੀਆ ਪਕਾਈਆ ਪਾਈਆ ਥਾਲੈ ਮਾਹਿ। ”? 
- ਮਾਰੂ ੫, ਵਾਰ ਏਸ, ੫, ੩:੧ (1096) 


-<<੮ (1) ਪ੍ਰਾਪਤ ਕਰੀਦਾ ਹੈ 
“ਨਾਨਕ ਨਦਰੀ ਪਾਈਐ ਕੁੜੀ ਕੁੜੈ ਠੀਸ। ” 
ਹਨ - ਜਪੁ ੧, ੩੨੪੫ (7) 
“ਤਾ ਦਰਗਹ ਬੈਸਣੁ ਪਾਈਐ। ” (ਭਾਵ ਮਿਲਦਾ ਹੈ) 
- ਸਿਰੀ ੧, ੩੩, ੪:੨ (26) 
“ਦੁਨੀਆ ਸਾਗਰੁ ਦੁਤਰੁ ਕਹੀਐ ਕਿਉ ਕਰਿ ਪਾਈਐ ਪਾਰੋ । ” 
- ਰਾਮ ੧, ਸਿਗੋ ੪:੧ (938) 
(2) ਪਾਉਣਾ ਭਾਵ ਰਖਨਾ 





ਨ 


“ਭਉ ਵਟੀ ਇਤੁ ਤਨਿ ਪਾਈਐ । ?” 
- ਸਿਰੀ ੧, ੩੩, ੨੨ (25) 
“ਰਸੁ ਕਸੁ ਟਟਰਿ ਪਾਈਐ ਤਪੈ ਤੈ ਵਿਲਲਾਇ। ”! (ਕੜਾਹੇ ਵਿਚ ਉਲਟ/ ਪਾ 
ਦੇਈਏ) 
- ਮਾਝ ੧, ਵਾਰ ੧੧ਸ, ੧, ੨:੩ (143) 
(3) ਪਾਉਣਾ ਭਾਵ ਉਪਰ ਡੋਲਣਾ/ਸੁਟਣਾ 
“ਅਗਨਿ ਮਰੈ ਜਲੂ ਪਾਈਐ ਜਿਉ ਬਾਰਿਕ ਦੂਧੈ ਮਾਇ। ” 
____= ਸਿਰੀ ੧, ਅਸ ੧੫, ੮:੧ (63) 
(4) ਖਾਣ ਲਈ ਅਗੇ ਰਖੀਏ 
“ਚਉਣੇ ਸੁਇਨਾ ਪਾਈਐ ਚੁਣਿ ਚੁਣਿ ਖਾਵੈ ਘਾਸੁ। ? 
- ਮਾਝ ੧, ੧੨ਸ, ੧, ੧੬ (143) 
(5) ਰਖੀਏ ਭਾਵ ਲਗੀਏ 
“ਲੋਹਾ ਮਾਰਣਿ ਪਾਈਐ ਢਹੈ ਨ ਹੋਇ ਕਪਾਸ। ” 
- ਮਾਝ ੧, ਵਾਰ ੧੨ਸ, ੧, ੧:੭ (143) 
(6) ਪੈਂਦੀ ਭਾਵ ਆਉ' 
“ਸਚੈ ਸਬਜਿ ਨੀਸਾਣਿ ਠਾਕ ਨ ਪਾਈਐ। ”” 
- ਮਾਝ ੧, ਵਾਰ ੧੮:੭ (147) 
(7) ਪਾਣੀ (ਪਣ ਘੜੀ ਦੀ ਪਿਆਲੀ) ਦੇ 
“ਮਹਤੁ ਨ ਚਸਾ ਵਿਲੰਮੁ ਭਰੀਐ ਪਾਈਐ। ”” 
- ਮਾਝ ੧, ਵਾਰ ੨੦੨੭ (147) 
“ਕੋ ਰੰਹੈ ਨ ਭਰੀਐ ਪਾਈਐ। ” 
- ਆਸਾ ੧, ਵਾਰ ੫:੫ (465) 
(8) ਉਲਟੀਏ 
“ਵਡਭਾਗੀ ਸਤਿਗੁਰੁ ਮਿਲੈ ਮੁਖ ਅੰਮਿ੍‌ਤੁ ਪਾਈਐ। ”” 
- ਗਉਂ ੩, ੩੭, ੨:੨ (103) 
(9) ਸਕੀਦਾ 
“ਹੋਨੁ ਨ ਪਾਈਐ ਰਾਮ ਕੇ ਦਾਸਾ। ? 
- ਗਉਂ ੫, ੮੨, ੧:੪ (180) 


“ਜਾਣੁ ਨ ਪਾਈਐ ਪ੍ਰਭ ਦਰਬਾਰਾ । ”? 


- ਸ਼ੂਹੀ ੫, ਅਸ ੧, ੪੨ (759) 
(10) ਪਾਈਏ, ਰਲਾਈਏ 
“ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਂਵੈ ਕਰਿ ਕਰਣੀ ਕਸੁ ਪਾਈਐ। ” 
- ਆਸਾ ੧, ੩੮, ੧:੧ (360) 
(11) ਰਖੀਏ 
“ਪਤਿ ਪਰਵਾਣਾ ਪਿਛੇ ਪਾਈਐ ਤਾ ਨਾਨਕ ਤੋੜਿਆ ਜਾਪੈ । ”” 
- ਆਸਾ ੧, ਵਾਰ ੧੧ਸ, ੧, ੨੧੦ (469) 
“ਜਪੁ ਪਿੜਾਈ ਪਾਈਐ ਬਿਖੁ ਅੰਤਰਿ ਮਨਿ ਰੋਸੁ। ? (ਭਾਵ ਡਕੀਏ) 
- ਮਾਰੂ ੧, ਅਸ ੨, ੪:੧ (1009) 


(12) ਪਹਿਨੀਏ 





2720 


“ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ । ? 
- ਆਸਾ ੧, ਵਾਰ ੧੫ਸ ੧, ੨੫ (471) 
(13) ਪਾਏ ਜਾਂਦੇ 
“ਬਹੁੜਿ ਨ ਜੋਨੀ ਪਾਈਐ। ”” 
- ਸੋਰ ੫, ੫੯, ੩੪ (624) 
“ਜਿਸੁ ਆਪਿ ਬੁਲਾਏ ਆਪਿ ਸੁ ਹਰਿ ਮਾਰਗਿ ਪਾਈਐ। ”” 
- ਸੋਰ ੪, ਵਾਰ ੪:੪ (644) 
(14) ਪਈਏ 
“ਸਰਬ ਸੁਖਾ ਕਾ ਦਾਤਾ ਸਤਿਗੁਰੁ ਤਾ ਕੀ ਸਰਨੀ ਪਾਈਐ। ” 
- ਸੋਰ ੫, ੮੯, ੧:੧ (630) 
(15) ਪਾਂਦਾ 
“ਤਿਨਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ। ”” 
- ਸੋਰ ੧, ਅਸ ੩, ੧੨ (636) 
(16) ਪਾ ਸਕਨਾ, ਜਾਣ ਸਕਨਾ 
“ਤੇਰੀ ਗਤਿ ਮਿਤਿ ਤੂਹੈ ਜਾਣਹਿ ਕੁਦਰਤਿ ਕੀਮ ਨ ਪਾਈਐ। ” 
ਸਰ - ਸੂਹੀ ੫, ੫੩, ੩੨ (748) 
“ਅਗਮੁ ਅਗੋਚਰੁ ਮਿਤਿ ਨਹੀ ਪਾਈਐ ਸਗਲ ਘਟਾ ਆਧਾਰੁ । ” 
- ਸਾਰ ੫, ੮੬, ੨੧ (1221) 


“ਤਾ ਕੇ ਅੰਤ ਨ ਪਾਏ ਜਾਹਿ। ? 
- ਜਪੁ ੧, ੨੪੧੮ (5) 
“ਤਾ ਮਨੁ ਖੀਵਾ ਜਾਣੀਐ ਜਾ ਮਹਲੀ ਪਾਏ ਥਾਉ। ” (ਪ੍ਰਾਪਤ ਕਰੇ) 
- ਸਿਰੀ ੧, ੫, ੨:੩ (16) 
“ਬਿਨੁ ਸਬਦੈ ਕਿਉ ਪਾਏ ਪਾਰੁ। ” (ਭਾਵ ਪਾਰ ਲਗੇ/ਪਹੁੰਚੇ) 
- ਬਿਲਾ ੩, ੬੨, ੮:੪ (842) 
“ਚਾਰਿ ਪਦਾਰਥ ਚਾਰੇ ਪਾਏ ਗੁਰਮਤਿ ਨਾਨਕ ਹਰਿ ਭਜਹੁ।  (“ਮਹਾਨਕੋਸ਼” ਇਸ 
ਦੇ ਅਰਥ “ਧਰਮ ਦੇ ਚਰਨ” ਕਰਦਾ ਹੈ) 
- ਬਿਲਾ ੪, ੪੪:੨ (800) 


“ਏਕ ਪਲਕ ਸੁਖ ਸਾਧ ਸਮਾਗਮ ਕੋਟਿ ਬੈਕੁੰਠਹ ਪਾਂਏ। (ਮਿਲ ਜਾਂਦੇ/ਪ੍ਰਾਪਤ ਹੁੰਦੇ 
ਹਨ) 


- ਸਾਰ ੫, ੨੩, ੧":੨ (1208) 
(2) ਪਾਉਂਦਾ, ਸਕਦਾ 
“ਤ੍ਰਿਸਨਾ ਪੰਖੀ ਫਾਸਿਆ ਨਿਕਸੁ ਨ ਪਾਏ ਮਾਇ। ? (ਦੇ ਸਕਦਾ ਹੈ) 
-ਸਿਰੀ ੫, ੯੧, ੩੨ (50) 
“ਤਿਸ ਕਾ ਭੋਜਨੁ ਨਾਨਕਾ ਵਿਰਲਾ ਪਾਏ ਕੋਇ। ” (ਦੇ ਸਕਦਾ ਹੈ) 
- ਰਾਮ ੩, ਵਾਰ ੬ਸ, ੩, ੧:੪ (949) 
(ਮਹਾਨਕੋਸ਼ ਇਸ ਦੇ ਅਰਥ ਛਕਦਾ/ਖਾਂਦਾ ਹੈ ਕਰਦਾ ਹੈ) 





2721 


(3) ਪਾਵੇ 
“ਨਾਨਕ ਤਾ ਪਰੁ ਜਾਪੈ ਜਾ ਪਤਿ ਲੇਂਥੈ ਪਾਏ। ”” 
- ਸਿਰੀ ੪, ਵਾਰ ੩ਸ, ੧, ੧:੪ (83) 
“ਬਹੁ ਕਰਮ ਕਰੈ ਕਿਛੁ ਥਾਇ ਨ ਪਾਏ । ” (ਪਾਉਂਦਾ) 
- ਮਾਝ ੩, ਅਸ ੩੦, ੫:੨ (127) 
“ਓਹੁ ਹਰਿ ਮਾਰਗਿ ਆਪਿ ਚਲਦਾ ਹੋਰਨਾ ਨੋ ਹਰਿ ਮਾਰਗਿ ਪਾਏ। ? (ਪਾਂਦਾ ਹੈ) 
- ਮਾਝ ੧, ਵਾਰ ਪਸ, ੪, ੨੧੨ (140) 
“ਸਾ ਸੇਵਾ ਪ੍ਰਭ ਭਾਵਸੀ ਜੋ ਪ੍ਰਭ ਪਾਏ ਥਾਇ। ” (ਭਾਵ ਕਬੂਲ ਕਰੇ) 
- ਸੂਹੀ ੩, ਅਸ ੪, ੮:੧ (757) 
(4) ਪਾਏ ਗਏ, ਰਖੇ ਗਏ 
“ਤਿਨ ਕੇ ਕਰਮਹੀਨ ਧੁਰਿ ਪਾਏ ਦੇਖਿ ਦੀਪਕੁ ਮੋਹਿ ਪਚਾਨੇ । ” 
- ਗਉਂ ੪, ੫੬, ੩:੨ (170) 
(5) ਚਰਨੀ, ਚਰਨ 
“ਨਾਨਕ ਤਾ ਕੈ ਲਾਗਉ ਪਾਏ। ” 
- ਗਉ ੫. ਸੁਖ ੧, ੩:੧੦ (263) 
“ਹਉ ਵਾਰਿਆ ਤਿਨ ਸੋਹਾਗਣੀ ਅੰਮਾਲੀ ਤਿਨ ਕੇ ਧੋਵਾ ਸਦ ਪਾਏ। ” 
- ਵਡ ੫, ੯, ੪:੪ (564) 
(6) ਡੇਗੇ, ਪਾ ਦਿਤੇ 
“ਜਿਨ ਕਉ ਆਪਿ ਦੇਇ ਵਡਿਆਈ ਜਗਤੁ ਭੀ ਆਪੇ ਆਣਿ ਤਿਨ ਕਉ ਪੈਰੀ 
ਪਾਏ।” 
- ਗਉ ੪, ਵਾਰ ੧੪ਸ, ੪, ੨੧ (308) 
(7) ਪਾਉਂਦਾ ਹੈ, ਰਖਦਾ ਹੈ 
“ਜੇਹਾ ਅੰਦਰਿ ਪਾਏ ਤੇਹਾ ਵਰਤੈ ਆਪੇ ਬਾਹਰਿ ਪਾਵਣਿਆ। ”” 
- ਮਾਝ ੩, ਅਸ ੧੫, ੭:੩ (113) 
“ਜਾਂ ਭਉ ਪਾਏ ਆਪਣਾ ਬੈਰਾਗੁ ਉਪਜੈ ਮਨਿ ਆਇ। ” (ਪਾਉਂਦਾ ਹੈ, ਪੈਦਾ ਕਰਦਾ 
ਹੈ) 
- ਗੂਜ ੩, ੫, ੨੪੧ (490) 
“ਆਆਪੇ ਮਾਲੀ ਆਪਿ ਸਭੁ ਸਿੰਚੈ ਆਪੇ ਹੀ ਮੁਹਿ ਪਾਏ। ” (ਭਾਵ ਖਾਂਦਾ ਹੈ) 
- ਬਿਹਾ ੪, ਵਾਰ ੧੫:੨ (554) 
(8) ਮਿਲਿਆ, ਪ੍ਰਾਪਤ ਕੀਤਾ 
“ਮੀਤਾ ਐਸੇ ਹਰਿ ਜੀਉ ਪਾਏ । ”” 
- ਦੇਵ ੫, ੨੭, ੧":੧ (533) 
(9) ਭਾਵ ਲਾਉਣਾ 
“ਧਰਮੁ ਦਲਾਲੂ ਪਾਏ ਨੀਸਾਣੁ । ” 
- ਸੂਹੀ ੩, ਵਾਰ ੧੩ਸ, ੧, ੧:੫ (789) 
(10) ਪਾਕੇ 
“ਬਿਨੁ ਥੰਮਾ ਰਾਖੇ ਸਚੁ ਕਲ ਪਾਏ । ”” 


- ਮਾਰੂ ੧, ਸੋਲਾ ੧੭, ੬:੨ (1037) 





ਪਭ 


“ਆਸ ਪਾਸ ਘਨ ਤੁਰਸੀ ਕਾ ਬਿਰਵਾ ਮਾਝ ਬਨਾਰਸਿ ਗਾਊ' ਰੇ। ”” 
- ਗਉਂ ਕਬ, ੬੬, ੧:੧ (338) 
“ਹਮਰੇ ਅਵਗੁਨ ਸੰਗਿ ਗੁਰ ਮੇਟੇ ਜਨ ਨਾਨਕ ਮੇਲਿ ਲੀਏ ਪ੍ਰਭ ਪਾਸ । ” 
- ਕਾਨ ੪, ੩, ੪:੨ (1295) 
(2) ਪਾਸੋਂ, ਤੋਂ, ਕੋਲੋਂ 
“ਜਗਤ ਪਾਸ ਤੇ ਲੇਤੇ ਦਾਨੁ । ” 
- ਗੋਂਡ ੫, ੧੧, ੨:੧ (865) 
(3) ਪਾਸੇ, ਤਰਫ 
“ਕਿਆ ਤਕਹਿ ਬਿਆ ਪਾਸ ਕਰਿ ਹੀਅੜੇ ਹਿਕੁ ਅਧਾਰੁ । ” 
- ਮਾਰੂ ੩, ਵਾਰ ੧੧ਸ, ੫, ੩:੧ (1098) 
(4) ਪਾਸਕੂ ਦੇ, ਵਾਧੂ ਦੇ 
“ਗਿਆਰਹ ਮਾਸ ਪਾਸ ਕੈ ਰਾਖੇ ਏਕੈ ਮਾਹਿ ਨਿਧਾਨਾ। ”” 
- ਪੁਭਾ ਕਬ, ੨, ੩:੨ (1349) 
(5) ਪਾਸਾ, ਬਗਲ 
“ਫਰੀਦਾ ਰਾਤੀ ਵਡੀਆਂ ਧੁਖਿ ਧੁਖਿ ਉਠਨਿ ਪਾਸ। ” 
- ਸਲੋ ਫਰ, ੨੧੧ (1379) 
(1) ਕੋਲੋ 
“ਸਭਿ ਤੁਧੈ ਪਾਸਹੁ ਮੰਗਦੇ ਨਿਤ ਕਰਿ ਅਰਦਾਸਿ। ”” 
- ਸਿਰੀ ੪, ਵਾਰ ੯:੨ (86) 
(2) ਪਾਸਿਆਂ ਤੋ 


“ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ। ” 


- ਸੂਹੀ ੧, ੩, ੨੧ (729) 


(1) ਚੋਪੜ ਦੀ ਖੇਡ ਦੀ ਗੋਟ 
“ਵੇਖਹਿ ਕੀਤਾ ਆਪਣਾ ਕਰਿ ਕੁਦਰਤਿ ਪਾਸਾ ਢਾਲਿ ਜੀਉ। ” 
- ਸਿਰੀ ੧, ਅਸ ੨੯, ੨੩ (71) 
“ਸਭੁ ਸਫਲਿਓ ਜਨਮੁ ਤਿਨਾ ਦਾ ਗੁਰਮੁਖਿ ਜਿਨਾ ਮਨੁ ਜਿਣਿ ਪਾਸਾ ਢਾਲਿਆ। ” 
(ਭਾਵ ਖੇਡ ਖੇਡੀ) 
- ਸਿਰੀ ੪, ਛੰਤ ੧, ੩:੪ (78) 
(2) ਪਾਸਮਨੇੜੇ 
“ਹਰਿ ਮੇਲਹੁ ਸੰਤ ਜੀਉ ਗੋਵਿੰਦ ਪ੍ਰਭ ਪਾਸਾ ਜੀਉ। ” 
- ਮਾਝ ੪, ੬੯, ੪੧੨ (175) 
“ਜਾ ਕੇ ਕੁਟੰਬ ਕੇ ਢੇਢ ਸਭ ਢੋਰ ਢੋਵੰਤ ਫਿਰਹਿ ਅਜਹੁ ਬੰਨਾਰਸੀ ਆਸ ਪਾਸਾ। ”” 
(ਨੇੜੇ ਤੇੜੇ) 
- ਮਲਾ ਰਵਿ, ੨, ੩:੧ (1293) 
(3) ਕੋਲ, ਪਾਸ 
“ਐਸੀ ਰਹਤ ਰਹਉ ਹਰਿ ਪਾਸਾ। ” 
- ਗਉਂ ਕਬ, ੧੮, ੪:੨ (327) 
“ਦੁਖੁ ਸੁਖੁ ਹਮਰਾ ਤਿਸ ਹੀ ਪਾਸਾ । ” 
-ਭੈਰ ੫, ੩੨, ੪2੨ (1145) 





ਹੀ 


(4) ਤਰਫ, ਦਿਸਹ, ਓਰ 
“ਛਛਾ ਇਹੈ ਛਤ੍ਪਤਿ ਪਾਸਾ। ” (ਭਾਵ ਰਸਤਾ, ਮਾਰਗ) 
- ਗਉਂ ਕਬ, ਬਾਅ ੧੩:੧ (340) 
(5) ਚੋਪੜ ਭਾਵ ਸੰਸਾਰ 
“ਆਪੇ ਪਾਸਾ ਆਪੇ ਸਾਰੀ। ” 
- ਮਾਰੂ ੧, ਸੋਲਾ ੧, ੫:੨ (1020) 


(6) ਪਾਸੋਂ, ਕੋਲੋਂ 
“ਜਿਸੁ ਵਖਰ ਕਉ ਤੁਮ ਆਏ ਹਹੁ ਸੋ ਪਾਇਓ ਸਤਿਗੁਰ ਪਾਸਾ ਹੇ। ”” 
- ਮਾਰੂ ੫, ਸੋਲਾ ੨, ੬:੩ (1073) 


(7) ਭਾਵ ਨਾਲ 
“ਓਇ ਕਿਰਪਾ ਕਰਿ ਕੈ ਮੇਲਿਅਨੁ ਨਾਨਕ ਹਰਿ ਪਾਸਾ। ”” 
- ਸਾਰ ੪, ਵਾਰ ੨੬੯੫ (1247) 


- ਗਉ ੫. ਸੁਖ ੧੦, ੭:੫ (276) 


“ਸਚੁ ਵਖਰੁ ਜਿਨੀ ਲਦਿਆ ਸੇ ਸਚੜੇ ਪਾਸਾਰ। ” 
- ਸਲੋ ੫, ੧੭੧੨ (1425) 


ਪਾਸਾਰਾ ---- 'ਖਿਲਾਰਾ, ਵਿਸਤਾਰ, ਖਿਲਾਰ 
“ਮਨਮੁਖ ਖੋਟੀ ਰਾਸਿ ਖੋਟਾ ਪਾਸਾਰਾ। ? (ਲੈਣਾ/ਦੇਣ ਦਾ ਪਾਸਾਰ/ਵਪਾਰ) 
- ਮਾਝ ੩, ਅਸ ੧੧, ੭:੧ (116) 
“ਸਾਂਗੁ ਉਤਾਰਿ ਥੰਮ੍ਓ ਪਾਸਾਰਾ। ” (ਭਾਵ ਸ੍ਰਿਸ਼ਟੀ, ਬੁਹਮੰਡ) 
- ਸੂਹੀ ੫, ੧, ੧:੩ (736) 
“ਸਚੈ ਆਪਣਾ ਖੇਲੂ ਰਚਾਇਆ ਆਵਾ ਗਉਣੁ ਪਾਸਾਰਾ। ” 
- ਸੂਹੀ ੩, ਅਸ ੨, ੭੨੨ (754) 


ਪਾਸਾਰਿਆ -- ਪਸਾਰੇ, ਖਿਲਾਰ 
“ਕੋਠੇ ਮੰਡਪ ਮਾੜੀਆਂ ਲਾਇ ਬੈਠੇ ਕਰਿ ਪਾਸਾਰਿਆ। ”? 
- ਆਸਾ ੧, ਵਾਰ ੨੭੪੨ (472) 
ਪਾਸਾਰੀ ---- (1) ਪਾਸਾਰ, ਖਿਲਾਰਾ 
“ਝੂਠਾ ਡੰਫੁ ਝੂਠੁ ਪਾਸਾਰੀ। ” 
- ਗਉ ੫. ਸੁਖ ੧੯, ੫:੮ (288) 
(2) ਸੌਦਾ ਖਿਲਾਰਨ ਵਾਲਾ, ਜੌਹਰੀ 
“ਆਪਹਿ ਰਤਨ ਜਵਾਹਰ ਮਾਨਿਕ ਆਪੈ ਹੈ ਪਾਸਾਰੀ। ” 
- ਕੇਦਾ ਕਬ, ੨, ੩੯੧ (1123) 


ਖਿਲਾਰ, ਵਿਸਤਾਰ 
“ਜੋ ਦੀਸੈ ਸੋ ਸਗਲ ਤੂੰਹੈ ਪਸਰਿਆ ਪਾਸਾਰੁ। ” 
- ਸਿਰੀ ੫, ੯੫, ੪੧੧ (51) 





2724 


“ਆਪੇ ਸੂਖਮੁ ਭਾਲੀਐ ਆਪੇ ਪਾਸਾਰੁ। ” (ਪ੍ਰਤਖ ਖਿਲਾਰ) 
- ਬਿਹਾ ੪, ਵਾਰ ੨੧੨ (556) 


ਪਸਾਰਾ, ਖਿਲਾਰਾ 
“ਏਕੋ ਏਕੁ ਆਪਿ ਇਕੁ ਏਕੈ ਏਕੈ ਹੈ ਸਗਲਾ ਪਾਸਾਰੇ। ” 
- ਆਸਾ ੫, ੩੬, ੩੧ (379) 


“ਹਰਿ ਕੇ ਜਨ ਸਤਿਗੁਰ ਸਤਪੁਰਖਾ ਬਿਨਉ ਕਰਉ ਗੁਰ ਪਾਸਿ। ? 

- ਗੂਜ ੪, ਸੋਦ ੪, ੧੧ (10) 
“ਮਨੁ ਬੇਚੈ ਸਤਿਗੁਰ ਕੈ ਪਾਸਿ। ? 

- ਗਉਂ ੫. ਸੁਖ ੧੮, ੨:੫ (286) 

(2) ਫਾਹੀ ਵਿਚ ਭਾਵ ਕੋਲ 
“ਜਿਨ ਹਰਿ ਹਰਿ ਹਰਿਰਸੁ ਨਾਮੁ ਨ ਪਾਇਆ ਤੇ ਭਾਗਹੀਣ ਜਮ ਪਾਸਿ। ? 

- ਗੂਜ ੪, ਸੋਦ ੪, ੩:੧ (10) 
(3) ਹਵਾਲੇ 
“ਜੀਉ ਪਿੰਡੁ ਸਭੁ ਤੇਰੈ ਪਾਸਿ। ? 

- ਸਿਰੀ ੧, ੩੧, ੩:੪ (25) 
(4) ਨੇੜੇ, ਨਿਕਟ ਆਲੇ ਦੁਆਲੇ 
“ਓਨਾ ਪਾਸਿ ਦੁਆਸਿ ਨ ਭਿਟੀਐ ਜਿਨ ਅੰਤਰਿ ਕ੍ਰੋਧੁ ਚੰਡਾਲ। ”” 

- ਸਿਰੀ ੪, ੬੬, ੩:੩ (40) 


“ਜਿਸੁ ਤੂੰ ਦੇਹਿ ਤਿਸੁ ਸਭੁ ਕਿਛੁ ਮਿਲੈ ਇਕਨਾ ਦੂਰਿ ਹੈ ਪਾਸਿ। ” 
- ਸਿਰੀ ੪, ਵਾਰ ੯:੩ (86) 


(5) ਪਾਸ, ਕੋਲ 
“ਜਿਤੜੇ ਫਲ ਮਨਿ ਬਾਛੀਅਹਿ ਤਿਤੜੇ ਸਤਿਗੁਰ ਪਾਸਿ। ” 
- ਸਿਰੀ ੫, ੯੯, ੪:੧ (52) 
“ਸਾਹਿ ਪਠਾਇਆ ਸਾਂਹੈ ਪਾਸਿ। ”” 
- ਆਸਾ ੫, ੬, ੨੧ (372) 
(6) ਪਾਸੇ, ਵਖ 
“ਵਸਤੂ ਅੰਦਰਿ ਵਸਤੁ ਸਮਾਵੈ ਦੂਜੀ ਹੋਂਵੈ ਪਾਸਿ। ” 
- ਆਸਾ ੧, ਵਾਰ ੨੨ਸ, ੨, ੩:੩ (474) 
“ਉਦਰ ਦੂੰਦਰ ਪਾਸਿ ਧਰੀਜੈ। ” (ਇਕ ਪਾਸੇ) 
- ਰਾਮ ੧, ਅਸ ੫. ੮:੧ (905) 
(7) ਬਰਾਬਰ ਦਾ, ਤੁਲ 
“ਜਿਸ ਨੋ ਤੂ ਦੇਹਿ ਤਿਸੁ ਸਭੁ ਕਿਛੁ ਮਿਲੈ ਕੋਈ ਹੋਰੁ ਸਰੀਕੁ ਨਾਹੀ ਤੁਧੁ ਪਾਸਿ। ” 
- ਬਿਹਾ ੪, ਵਾਰ ੨੨ (549) 
(8) ਤਰਫ, ਪਾਸੇ, ਪਾਸਾ 
“ਕੇਤੜਿਆ ਜੁਗ ਵਾਪਰੇ ਇਕਤੁ ਪਇਆ ਪਾਸਿ। ”” 
- ਸਲੋ ਫਰ, ੬੭੨ (1381) 





ਵੀ 


“ਕੂਡਿ ਲਬਿ ਜਾਂ ਥਾਇ ਨ ਪਾਸੀ ਅਗੈ ਲਹੈ ਨ ਠਾਉ। ” 
- ਵਡ ੧, ਅਲਾ ੫, ੧:੩ (581) 
(2) ਨਾਲ 
“ਸੋ ਜਨੁ ਮਿਲਿਆ ਹਰਿ ਪਾਸੀ। ? 
- ਬਿਲਾ ੪, ੭, ੨੪ (801) 
(3) ਕੋਲ, ਪਾਸ 
“ਜਿਉ ਜਾਣਹੁ ਤਿਉ ਰਾਖਹੁ ਠਾਕੁਰ ਸਭੁ ਕਿਛੁ ਤੁਮ ਹੀ ਪਾਸੀ। ” 
- ਸਾਰ ੫, ੫੧, ੧੨ (1214) 


“ਗੁਰਮੁਖਿ ਹੋਇ ਸੁ ਅਲਿਪਤੋ ਵਰਤੈ ਓਸ ਦਾ ਪਾਸੁ ਛਡਿ ਗੁਰ ਪਾਸਿ ਬਹਿ 
ਜਾਇਆ। ” 
- ਗਉਂ ੪, ਵਾਰ ੮ਸ, ੪, ੨:੫ (304) 
“ਤਾ ਅਨਦਿਨੁ ਸੇਵਾ ਕਰੇ ਸਤਿਗੁਰੂ ਕੀ ਕਬਹਿ ਨ ਛੋਂਡੈ ਪਾਸੁ । ” 
- ਰਾਮ ੩, ਵਾਰ ੭ਸ, ੩, ੨੬ (949) 
“ਤ੍ਰਿਸਨਾ ਪਾਸੁ ਨ ਛੋਡਈ ਬੈਰਾਗੀਅੜੇ । ” (ਸੰਗਤ) 
- ਮਾਰੂ ਕਬ, ੮, ੪:੧ (1104) 
(2) ਪਾਸਾ, ਪੱਖ 
“ਕਕਰੁ ਚੁਗਨਿ ਥਲਿ ਵਸਨਿ ਰਬ ਨ ਛੋਡਨਿ ਪਾਸੁ। ? 
- ਸਲੋ ਫਰ, ੧੦੧੨ (1383) 
“ਜਿਨਿ ਸਬਦੁ ਕਮਾਇ ਪਰਮਪਦੁ ਪਾਇਓ ਸੇਵਾ ਕਰਤ ਨ ਛੋਡਿਓ ਪਾਸੁ । ? 
- ਸਵ ੪, ਕੀਰ ੧:੧ (1405) 


“ਹਰਿ ਅੰਮ੍ਰਿਤ ਭਗਤਿ ਭੰਡਾਰ ਹੈ ਗੁਰ ਸਤਿਗੁਰ ਪਾਸੇ ਰਾਮ ਰਾਜੇ। ? 
- ਆਸਾ ੪, ਛੰਤ ੧੭, ੧:੧ (449) 


(2) ਸਰੀਰ ਦੇ ਅੰਗ 
“ਕੰਚਨ ਵੰਨੇ ਪਾਸੇ ਕਲਵਤਿ ਚੀਰਿਆ। ”? 
- ਆਸਾ ਫਰ, ੨, ੪:੨ (488) 
(3) ਨਿਕਟ, ਕੋਲ 
“ਸੰਤ ਸਭਾ ਜਹ ਬੈਸਹਿ ਪ੍ਰਭ ਪਾਸੇ। ” 
- ਮਾਰੂ ੫, ਸੋਲਾ ੬, ੮:੧ (1077) 
ਪਾਸੇ (ਚੋਪੜ ਦੀ ਖੇਡ) ਵਿਚ 
“ਹੁਕਮੀ ਬਾਧੇ ਪਾਸੈ ਖੇਲਹਿ ਚਉਪੜਿ ਏਕਾ ਸਾਰੀ। ? 
- ਮਾਰੂ ੧, ਸੋਲਾ ੧੧, ੪੨ (1015) 
ਪੈ, ਪਉ 
“ਹਰਿ ਦੇਹੁ ਪ੍ਰਭੂ ਮਤਿ ਊਉਤਮਾ ਗੁਰ ਸਤਿਗੁਰ ਕੈ ਪਗਿ ਪਾਹ। ” 
- ਕਾਨ ੪, ਵਾਰ ਪਸ, ੪, ੧:੩ (1314) 





2726 


- ਸੂਹੀ ੫, ੯, ੨੧੧ (739) 


“ਪਾਹਣੁ ਨੀਰਿ ਪਖਾਲੀਐ ਭਾਈ ਜਲ ਮਾਹਿ ਬੂਡਹਿ ਤੇਹਿ। ” (ਭਾਵ ਪੱਥਰ ਦੀ 
ਮੂਰਤੀ) 
- ਸੋਰ ੧, ਅਸ ੪, ੬:੨ (637) 


ਪਥਰ 
“ਜਿਸੁ ਸਿਮਰਤ ਡੂਬਤ ਪਾਹਨ ਤਰੇ । ” 


- ਗਉਂ ੫, ੯੦, ੩:੪ (103) 
“ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ। ? (ਪਥਰ ਦੀ ਮੁਰਤੀ) 
- ਆਸਾ ਕਬ, ੧੪, ੧੨ (479) 
“ਕ੍ਰਿਪਾ ਕ੍ਰਿਪਾ ਕਰਿ ਗੁਰੂ ਮਿਲਾਏ ਹਮ ਪਾਹਨ ਸਬਦਿ ਗੁਰ ਤਾਰੇ। ” (ਜੜ੍ਹ ਬੁੱਧੀ 
ਵਾਲੇ, ਪੱਥਰ) 
- ਨਟ ੪, ਅਸ ੨, ੧੧੨ (981) 
ਪਾਹਰੂਆਰਾ -- ਪਹਿਰੇਦਾਰ, ਚੌਕੀਦਾਰ 
“ਪਾਹਰੁਅਰਾ ਛਬਿ ਚੋਰੁ ਨ ਲਾਗੈ । ” 
੍‌੍ - ਆਸਾ ੧, ੨੦, ੪:੨ (355) 


(1) ਅਸੀਂ ਪਾਈਏ, ਪਾਇਆ 
“ਕਰਿ ਸੇਵਾ ਸੰਤਾ ਅੰਮ੍ਰਿਤੁ ਮੁਖਿ ਪਾਹਾ ਜੀਉ।” 
- ਗਉਂ ੪, ੬੫, ੩:੩ (173) 
“ਨਾਨਕ ਰਾਮ ਨਾਮਿ ਨਿਸਤਾਰਾ ਸਬਦਿ ਰਤੇ ਹਰਿ ਪਾਹਾ। ”” 
- ਸੋਰ ੩, ੨, ੪:੩ (600) 
(2) ਪਈਏ 
“ਸਾਧ ਜਨਾ ਕੀ ਚਰਣੀ ਪਾਹਾ। ”” 
- ਸ਼ੂਹੀ ੫, ੨੬, ੧੨ (742) 
(3) ਪਾਸੋਂ, ਕੋਲੋ 
“ਖੋਜੀ ਖੋਜਿ ਲਧਾ ਹਰਿ ਸੰਤਨ ਪਾਹਾ ਰਾਮ। ? 
- ਬਿਲਾ ੫, ਛੰਤ ੧, ੨:੨ (845) 
(1) ਵੇਖੋ “ਪਹਾਰਾ” ਜਿਥੇ ਸੁਨਿਆਰ ਬਹਿ ਕੇ ਕੰਮ ਕਰਦਾ ਹੈ 
“ਜਤੁ ਪਾਹਰਾ ਧੀਰਜੁ ਸੁਨਿਆਰੁ । ” 
= ਜਪੁ ੧, ੩੮੧ (8) 
(2) ਪਸਾਰਾ, ਅਡੰਬਰ 
“ਨਿੰਦਕ ਕਾ ਪਰਗਟਿ ਪਹਾਰਾ। ”? 
- ਗੋਂਡ ਰਵਿ, ੨, ੪:੨ (875) 
ਹੋਰ ਰੁਪ: 





ਪਉ 4 


“ਪਰਗਟਿ ਪਾਹਾਰੈ ਜਾਪਦਾ। ? (ਪਸਾਰੇ ਭਾਵ ਸੰਸਾਰ ਵਿਚ) 
- ਸਿਰੀ ੧, ਅਸ ੨੮, ੩੧ (71) 
(1) ਧੈੱਦੇ ਹਨ, ਜਾਂਦੇ ਹਨ 
“ਦੇਦਾ ਦੇ ਲੈਦੇ ਥਕਿ ਪਾਹਿ।” 
- ਜਪੁ ੧, ੩:੧੧ (2) 
“ਕੇਤੇ ਲੈ ਲੈ ਮੁਕਰੁ ਪਾਹਿ। ” 
- ਜਪੁ ੧, ੨੫੨੬ (5) 


- ਜਪੁ ੧, ੧੯੯ (4) 


“ਸਚੀ ਗਾਸੀ ਸਚੁ ਧਨੁ ਉਤਮ ਪਦਵੀ ਪਾਂਹਿ। ” (ਪ੍ਰਾਪਤ ਕਰਦੇ ਹਨ) 
- ਸਲੋ ੩, ੫੩:੩ (1419) 
(3) ਲਗਣਾ, ਤਤਪਰ ਹੋਣਾ 
“ਕੇਤੇ ਆਖਹਿ ਆਖਣਿ ਪਾਹਿ। ”? 
- ਜਪੁ ੧, ੨੬, ੧੯ (6) 


(4) ਕੋਲ, ਨੇੜ, ਸਮੀਪ 


- ਸਿਰੀ ੫, ੭੪, ੧":੧ (43) 
(5) ਪਾਣ ਨਾਲ, ਰਲਾਣ ਨਾਲ 
“ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲ ਨ ਜਾਇ। ?” 
- ਮਾਝ ੧, ਵਾਰ ੭ਸ, ੧, ੨੪ (141) 
(6) ਸੁੱਟੇ ਜਾਣੇ 
“'ਖਤਿਅਹੁ ਜੰਮੇ ਖਤੇ ਕਰਨਿ ਤ ਖਤਿਆ ਵਿਚਿ ਪਾਹਿ। ” 
- ਮਾਝ ੧, ਵਾਰ ੨੪ਸ, ੧, ੧:੧ (149) 
(7) ਪਾਈ ਜਾਂਦੀ 
“ਤੇਰੇ ਗੁਣ ਅਨੇਕ ਕੀਮਤਿ ਨਹ ਪਾਹਿ। ” 
- ਗਉਂ ੩, ੨੮, ੧:੩ (160) 
(8) ਅਗੇ, ਕੋਲ, ਸਨਮੁਖ 
“ਕਹੁ ਬੇਨੰਤੀ ਅਪੁਨੇ ਸਤਿਗੁਰ ਪਾਹਿ। ”? 
- ਗਉ ੫, ੯੦, ੧":੧ (182) 
(9) ਪਾਸ, ਕੋਲ 
“ਖਖਾ ਖੂਨਾ ਕਛੁ ਨਹੀ ਤਿਸੁ ਸੰਮੂਥ ਕੈ ਪਾਹਿ। ” 
- ਗਉ ੫. ਬਾਅ ੧੮:੧ (253) 
“ਅੰਤਰਿ ਕੀ ਗਤਿ ਤੁਮ ਹੀ ਜਾਨੀ ਤੁਝ ਹੀ ਪਾਹਿ ਨਿਬੇਰੋ। ” (ਪਾਸ ਹੀ) 
- ਸੋਰ ੫, ੩੫, ੧:੧ (618) 
(10) ਆ ਧੈਣੇ 
“ਪਾਹਿ ਏਤੇ ਜਾਹਿ ਵੀਸਰਿ ਨਾਨਕਾ ਇਕੁ ਨਾਮੁ। 





2728 


- ਸਲੋ ੩, ੪:੩ (1413) 


ਪਾਹਿਆ ---- ਪਾਹ ਲਗੀ, ਪਾਣ ਚੜੀ 
“ਇਹੁ ਤਨੁ ਮਾਇਆ ਪਾਹਿਆ ਪਿਆਰੇ ਲੀਤੜਾ ਲਬਿ ਰੰਗਾਏ। ”? 
- ਤਿਲੰ ੧, ੩, ੧:੧ (721) 


“ਨਾਨਕ ਬਖਸੇ ਬਖਸੀਅਹਿ ਨਾਹਿ ਤ ਪਾਹੀ ਪਾਹਿ। ? 

- ਮਾਝ ੧, ਵਾਰ ੨੪ਸ, ੧, ੧:੩ (149) 
(2) ਪਾਏ, ਸੁਟੇ ਜਾਣਗੇ 
“ਓਨਾ ਪਿੰਡੁ ਨ ਪਤਲਿ ਕਿਰਿਆ ਨ ਦੀਵਾ ਮੁਏ ਕਿਥਾਉ ਪਾਹੀ। ” 

- ਮਾਝ ੧, ਵਾਰ ੨੬ਸ, ੧, ੧੫ (149) 
“ਕੋਈ ਜਾਇ ਮਿਲੈ ਤਿਨ ਨਿੰਦਕਾ ਮੁਹ ਫਿਕੇ ਥੁਕ ਫੁਕ ਮੁਹਿ ਪਾਹੀ। ” (ਪਾਈਆਂ 
ਜਾਂਦੀਆਂ ਹਨ) 

-ਗਉ ੪, ਵਾਰ ੧੫ਸ, ੪, ੨੨ (308) 
(3) ਪ੍ਰਾਪਤ ਕਰਨਾ 
“ਸੁਖੋ ਸੁਖੁ ਪਾਹੀ। ” 

- ਆਸਾ ੫, ੧੪੩, ੩:੨ (407) 


(4) ਪਾਂਦੇ, ਪਾਉਂਦੇ 
“ਬਦਤਿ ਤ੍ਰਿਲੋਚਨੁ ਸੁਨੁ ਰੇ ਪ੍ਰਾਣੀ ਕਣ ਬਿਨੁ ਗਾਹੁ ਕਿ ਪਾਹੀ। ” 
- ਗੂਜ ਤ੍ਰਿਲੋ, ੧, ੪:੨ (526) 


“ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮਿ੍‌ਤੁ ਗੁਰ ਪਾਹੀ ਜੀਉ। ” 
- ਸੋਰ ੧, ੯, ੧੧ (598) 
(2) ਪ੍ਰਾਪਤ ਹੁੰਦਾ ਹੈ 
““ਪਰਹਰਿ ਲੋਭੁ ਨਿੰਦਾ ਕੂੜੁ ਤਿਆਗਹੁ ਸਚੁ ਗੁਰ ਬਚਨੀ ਫਲੁ ਪਾਹੀ ਜੀਉ । ” 
- ਸੋਰ ੧, ੯, ੪:੧ (598) 
“ਮੀਨੁ ਬਿਛੋਹਾ ਨ ਸਹੈ ਜਲ ਬਿਨੁ ਮਰਿ ਪਾਹੀ। ? (ਪੈਂਦੀ ਹੈ) 
- ਕੇਦਾ ੫, ਛੰਤ ੧, ੨੨ (1122) 


“ਕਣੁ ਨਾਹੀ ਤੁਹ ਗਾਹਣ ਲਾਗੇ ਧਾਇ ਧਾਇ ਦੁਖ ਪਾਂਹੀ। ” 

- ਸਾਰ ੫, ੧੬, ੨੨ (1207) 
(2) ਧੈੱਦਾ ਹੈ 
“ਅਨਿਕ ਜਤਨ ਕਰਿ ਰਹਣੁ ਨ ਪਾਂਵੈ ਆਚੁ ਕਾਚੁ ਢਰਿ ਪਾਂਹੀ। ” 

- ਮਲਾ ੧, ਅਸ ੨, ੧੧੨ (1274) 

(1) ਪਵੋ, ਪੈ ਜਾਉ 
“ਸਭਿ ਸਿਆਣਪਾ ਛਡਿ ਕੈ ਗੁਰ ਕੀ ਚਰਣੀ ਪਾਹੁ । ” 

- ਸਿਰੀ ੫, ੭੭, ੧੩ (44) 
(2) ਲਾਗ 





ਵੀ 


“ਭੈ ਵਿਚਿ ਖੁੰਬਿ ਚੜਾਈਐ ਸਰਮੁ ਪਾਹੁ ਤਨਿ ਹੋਇ। ” 
- ਆਸਾ ੧, ਵਾਰ ੧੧ਸ, ੧, ੧:੫ (468) 
(3) ਪਾ ਦਿਓ, ਪਾਓ 
“ਖੰਨਲੀ ਧੋਤੀ ਉਜਲੀ ਨ ਹੋਵਈ ਜੇ ਸਉ ਧੋਵਣਿ ਪਾਹੁ। ” (ਭਾਵ ਲਗ ਜਾਉ) 
- ਸੋਰ ੪, ਵਾਰ ੨੨ਸ, ੩, ੧੨ (651) 
“ਭਗਤ ਜਨਾ ਕਉ ਸਨਮੁਖੁ ਹੋਵੈ ਸੁ ਹਰਿ ਰਾਸਿ ਲਏ ਵੇਮੁਖ ਭਸੁ ਪਾਹੁ। ”” 
- ਬਿਲਾ ੪, ਵਾਰ ੭:੩ (852) 


“ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ। ” 
- ਗਉ ੧, ੨੦, ੪:੧ (157) 
ਹੋਰ ਰੂਪ: 
ਪਾਹੁੰਚਾ - 
“ਘਰਿ ਘਰਿ ਏਹੋ ਪਾਹੁੰਚਾ ਸਦੜੇ ਨਿਤ ਪਵੰਨਿ। ? 
- ਗਉ ੧. ਸੋਹ ੧, ੪:੧ (12) 


“ਸੁੰਵੇ ਘਰ ਕਾ ਪਾਹੁਣਾ ਜਿਉ ਆਇਆ ਤਿਉ ਜਾਇ। ” 
- ਸਿਰੀ ੩, ੫੪, ੩:੩ (34) 
ਪਾਹੁਣਿਅਉ -- ਪ੍ਰਾਹੁਣਾ, ਮਹਿਮਾਨ 
“ਮਹਲ ਭਗਤੀ ਘਰਿ ਸਚੈ ਸਜਣ ਪਾਹੁਣਿਅਉ। ”” 
- ਗੂਜ ੩, ਵਾਰ ੨੧ਸ, ੩, ੧:੨ (517) 


ਪਾਹੁਣਿਆ --- ਪ੍ਰਾਹੁਣੇ, ਮਹਿਮਾਨ 
“ਹਰਿ ਪੁੀਤਿ ਕਰੀਜੈ ਮਾਨੁ ਨ ਕੀਜੈ ਇਕ ਰਾਤੀ ਕੇ ਹਭਿ ਪਾਹੁਣਿਆ। ”” 
- ਆਸਾ ੫. ਛੰਤ ੪, ੩:੩ (455) 


ਪ੍ਰਾਹੁਣੀ, ਮਹਿਮਾਨ 
“ਭਰਿ ਜੋਬਨਿ ਮੈ ਮਤ ਪੇਈਅੜੈ ਘਰਿ ਪਾਹੁਣੀ ਬਲਿ ਰਾਮ ਜੀਉ।” 
- ਸੂਹੀ ੧, ਛੰਤ ੧, ੧:੧ (763) 


ਮਹਿਮਾਨ, ਪ੍ਰਾਹੁਣੇ 


“ਏਕ ਰੈਣ ਕੇ ਪਾਹੁਨ ਤੁਮ ਆਏ ਬਹੁ ਜੁਗ ਆਸ ਬਧਾਏ । ? 
- ਗਉਂ ੫, ੧੫੨", ੧:੧ (212) 


“ਪਾਹੁਨੜੇ ਪਾਹੁਨੜੇ ਮੇਰੇ ਸੰਤ ਪਿਆਰੇ ਰਾਮ। ? (ਪ੍ਾਹੁਣੇ) 
- ਆਸਾ ੫, ਛੰਤ ੪, ੩:੩ (452) 


- ਸਲੋ ਕਬ, ੬੪੨ (1367) 





2730 


(1) ਪ੍ਰਾਹੁਨੇ ਭਾਵ ਜਮਦੂਤ 
“ਪਾਹੁ ਘਰਿ ਆਏ ਮੁਕਲਾਉ ਆਏ। ” 
੍‌੍ ੍‌ - ਗਉ ਕਬ, ੫੦, ੧":੨ (333) 
(2) ਲਾਗ, ਮਾਇਆ ਦੀ ਅਗਿਆਨਤਾ ਦੀ ਪਾਹ 
“ਗੁਰੁ ਕੁੰਜੀ ਪਾਹੂ ਨਿਵਲੁ ਮਨੁ ਕੋਠਾ ਤਨੁ ਛਤਿ। ” 
- ਸਾਰ ੪, ਵਾਰ ੧ਸ, ੨, ੧:੧ (1237) 


“ਉਪਮਾ ਸੁਨਹੁ ਰਾਜਨ ਕੀ ਸੰਤਹੁ ਕਹਤ ਜੇਤ ਪਾਹੂਚਾ। ” 
- ਸਾਰ ੫. ਅਸ ੧, ੨੧ (1235) 


“ਜਿਉ ਮਾਜੀਠੈ ਕਪੜੇ ਰੰਗੇ ਭੀ ਪਾਹੇਹਿ । ? 
- ਸੋਰ ੪, ਵਾਰ ੫ਸ, ੩, ੨੨ (644) 


“ਨਾਨਕ ਪਾਹੈ ਬਾਹਰਾ ਕੋਰੈ ਰੰਗੁ ਨ ਸੋਇ। ” 
- ਆਸਾ ੧, ਵਾਰ ੧੧ਸ, ੧, ੧:੪ (468) 
(1) (ਫਾ. ਪਾਕ) ਪਵਿਤਰ 
“ਪਾਕੀ ਨਾਈ ਪਾਕ ਥਾਇ ਸਚਾ ਪਰਵਦਿਗਾਰੁ । ” 
- ਸਿਰੀ ੧, ਅਸ ੧, ੧੨ (53) 


ਹੋਰ ਰੂਪ: 
ਪਾਕੰ - 
“ਅਲਾਹ ਪਾਕੰ ਪਾਕ ਹੈ ਸਕ ਕਰਉ ਜੇ ਦੂਸਰ ਹੋਇ। ” 
- ਤਿਲੰ ਕਬ, ੧, ੪:੧ (727) 


(2) ਪਕਵਾਨ, ਪਕਿਆਂ ਹੋਇਆ ਅੰਨ ਰਸੋਈ 
“ਮਾਲਾ ਤਿਲਕੁ ਸੋਚ ਪਾਕ ਹੋਤੀ। ”” 
-ਗਉ ੫. ੪, ੪:੨ (237) 
(3) (ਪੱਕੀ ਹੋਈ) ਰੋਟੀ/ਭੋਜਨ 
“ਸੁਰ ਤੇ ਤੀਸਉ ਜੇਵਹਿ ਪਾਕ । ”” 
- ਭੈਰ ਕਬ, ਅਸ ੨, ੨੧੨ (1163) 


- ਸਾਰ ੫, ੧੩੧, ੨:੩ (1229) 
ਰਸੋਈ, ਵੇਖੋ “ਪਾਕਸਾਰ? 
“ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗੁ ਹਰਿ ਰਾਏ । ”” 
- ਮਲਾ ੫, ੧, ੨੨ (1266) 
ਪਕਨ, ਰਸੀਲੇ ਹੋਣ 
“ਕਬੀਰ ਫਲ ਲਾਗੇ ਫਲਨਿ ਪਾਕਨਿ ਲਾਗੇ ਆਂਬ। ” 





2731 


- ਸਲੋ ਕਬ, ੧੩੪੦੧ (1371) 


ਪਾਕੜਿਆ --- ਪਕੜਿਆ, ਕਾਬੂ ਕੀਤਾ 
“ਛਛੈ ਛੀਜਹਿ ਅਹਿਨਿਸਿ ਮੂੜੇ ਕਿਉ ਛੂਟਹਿ ਜਮਿ ਪਾਕੜਿਆ। ” 
- ਆਸਾ ੩, ਪਟੀ ੨:੨ (434) 


“ਕੀਤੇ ਕਾਰਣਿ ਪਾਕੜੀ ਕਾਲੂ ਨ ਟਲੈ ਸਿਰਾਹੁ। ? 
- ਸਿਰੀ ੧, ਅਸ ੪, ੧:੩ (55) 


“ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ। ? 
- ਗੋਂਡ ਨਾਮ, ੭, ੨੨ (875) 
“ਨੰਹੋਬੁ ਭਇਓ ਆਂਬੁ ਆਂਬੁ ਭਇਓ ਨੰਤਬਾ ਕੇਲਾ ਪਾਕਾ ਝਾਰਿ।  (ਪਕਿਆ/ਰਸੀਲਾ 


- ਰਾਮ ਕਬ, ੧੨, ੧੧ (972) 


- ਸਿਰੀ ੧, ਅਸ ੧, ੧":੨ (53) 


“ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ। ” (ਪਵਿਤਰ) 
- ਆਸਾ ੧, ਵਾਰ ੩ਸ ੧, ੨:੮ (464) 


(2) ਪਕੀ ਹੋਈ 
“ਕਾਚੀ ਪਾਕੀ ਬਾਢਿ ਪਰਾਨੀ। ” 
- ਆਸਾ ੫. ੧੯, ੧੨ (375) 


(1) ਪਵਿਤਰ, ਵੇਖੋ “ਪਾਕੀ” (1) 
(2) ਪਕਿਆ ਹੋਇਆ, ਪਕਵਾਨ, ਭੋਜਨ 
“ਤਾ ਹੋਆ ਪਾਕੁ ਪਵਿਤੁ। ? 
- ਆਸਾ ੧, ਵਾਰ ੧੯ਸ, ੧, ੧:੬ (273) 

“ਕਰਹਿ ਸੋਮ ਪਾਕੁ ਹਿਰਹਿ ਪਰਦਰਬਾ ਅੰਤਰਿ ਝੂਠ ਗੁਮਾਨ। ” 

- ਸਾਰ ੫, ੨, ੨:੧ (1203) 
(3) ਨਿਰਲੇਪ 
“ਦੀਨ ਦੁਨੀਆ ਏਕ ਤੂਹੀ ਸਭ ਖਲਕ ਹੀ ਤੇ ਪਾਕੂ । ” 

- ਤਿਲੰ ੫. ੫, ੧੨ (724) 
(4) ਪਵਿਤਰ ਪ੍ਰਭੂ 
“ਤੂੰ ਨਾਪਾਕੁ ਪਾਕੁ ਨਹੀ ਸੂਝਿਆ ਤਿਸ ਕਾ ਮਰਮੁ ਨ ਜਾਨਿਆ। ” 

- ਪ੍ਰਭ ਕਬ, ੪, ੪:੧ (1350) 


(1) ਪੱਕੇ, ਰਸੀਲੇ ਹੋਏ 





ਪੀ 


“ਜਿਉ ਬਨ ਫਲ ਪਾ ਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ।” 
- ਸਲੋ ਕਬ, ੩੦੨ (1366) 
(2) ਪੱਕੇ/ਪੁੱਜੇ ਹੋਈ (ਗੁਰੂ) 
“ਕਬੀਰ ਜਉ ਤੁਹਿ ਸਾਧ ਪਿਰੰਮ ਕੀ ਪਾ ਕੇ ਸੇਤੀ ਖੇਲੁ । ? 
- ਸਲੋ ਕਬ, ੨੪੦੧੧ (1377) 
(1) ਪਖਾਂ (ਭਾਵ ਮਾਇਆ ਤੇ/ਰਾਮ ਵਾਲੇ) 
“ਦੁਹੁ ਪਾਖ ਕਾ ਆਪਹਿ ਧਨੀ।” 
ਵ - ਗਉ ੫. ਸੁਖ ੨੧, ੮:੩ (292) 
(2) ਪਾਸੇ 
“ਸਰਬ ਪਾਖ ਰਾਖੁ ਮੁਰਾਰੇ। ” 
- ਦੇਵ ੫, ੨੫, ੧:੧ (533) 


- ਗਉ ੫, ੧੨੦", ੧":੧ (204) 


“ਮੁੜ ਕਲਤਿ ਧਨਿ ਮਾਇਆ ਚਿਤੁ ਲਾਏ ਝੂਠੁ ਮੋਹੁ ਪਾਖੰਡ ਵਿਕਾਰੁ । ” 
- ਆਸਾ ੩, ੪੭, ੧":੨ (363) 


ਹੋਰ ਰੂਪ: 


ਪਾਖੰਡਾ - 
“ਛੋਡੀਲੇ ਪਾਖੰਡਾ। ” (ਦਿਖਾਵਾ, ਦੰਭ) 
- ਆਸਾ ੧, ਵਾਰ ੧੬ਸ, ੧, ੧:੪ (471) 
ਪਾਖੰਡਿ - 
“ਪਾਖੰਡਿ ਭਗਤਿ ਨ ਹੋਵਈ ਦੁਬਿਧਾ ਬੋਲੁ ਖੁਆਰੁ । (ਦੰਭ ਕਰਕੇ, ਪਾਖੰਡ 
ਦੁਆਰਾ) 
- ਸਿਰੀ ੩, ੩੯, ੨੨ (28) 


(1) ਝੂਠਾ ਦਿਖਾਵਾ ਕਰਨ ਵਾਲਾ, ਦਿਖਾਵੇ ਦਾ ਧਰਮੀ, ਦੰਭ ਕਰਨ ਵਾਲਾ 
“ਲੋਭੀ ਕਪਟੀ ਪਾਪੀ ਪਾਖੰਡੀ ਮਾਇਆ ਅਧਿਕ ਲਗੈ । ”” 

- ਆਸਾ ੫, ੩੪, ੧":੨ (359) 
ਹੋਰ ਰੂਪ: 
ਪਾਖੰਡੀਆ - 
“ਹਉ ਪਾਪੀ ਪਾਖੰਡੀਆ ਭਾਈ ਮਨਿ ਤਨਿ ਨਾਮ ਵਿਸੇਖੁ । ” 

- ਸੋਰ ੧, ਅਸ ੪, ੧੨ (637) 
(2) ਇਕ ਵਾਮ ਵਰਗੀ ਮਤ ਜਿਸ ਦੇ ਅਨੁਆਈ ਲੋਕਾਂ ਦੀਆਂ ਨਜ਼ਰਾਂ ਤੋਂ ਬਚਣ 
ਲਈ ਉਪਰੋ” ਹੋਰ ਤੇ ਵਿਚੋ ਹੋਰ ਕਰਮ ਕਰਦੇ ਹਨ 
“ਸੋ ਪਾਖੰਡੀ ਜਿ ਕਾਇਆ ਪਖਾਲੇ। ”” 

- ਰਾਮ ੩, ਵਾਰ ੧੨ਸ, ੧, ੫੧ (952) 





ਇੰ 


ਲੂ ਪਾਖੰਡੁ ਭਰਮੁ ਗਵਾਇ। ”” 
- ਗਉਂ ੪, ਕਰ ੧, ੬:੧ (234) 


“ਹਰਿ ਦਇਆ ਪਭ ਧਾਰਹੁ ਪਾਖਣ ਹਮ ਤਾਰਹੁ ਕਢਿ ਲੇਵਹੁ ਸਬਦਿ ਸੁਭਾਇ 
ਜੀਉ।”” 
- ਆਸਾ ੪, ਛੰਤ ੧੨, ੪:੧ (446) 
ਹੋਰ ਰੂਪ: 
ਪਾਖਣਿ - 
“ਪਾਖਣਿ ਕੀਟੁ ਗੁਪਤੁ ਹੋਇ ਰਹਤਾ ਤਾ ਚੋ ਮਾਰਗੁ ਨਾਹੀ। ” (ਪਥਰ ਵਿਚ) 
- ਆਸਾ ਧੰਨਾ, ੩, ੩:੧ (488) 


2 ੪ 


“ਪਾਖੰਤਣ ਬਾਜ ਬਜਾਇਲਾ। ”? 
- ਭੈਰ ਨਾਮ, ੧੦, ੧੫੧ (1166) 


ਕਾਠੀ, ਘੋੜੇ ਦੇ ਸਰੀਰ ਨੂੰ ਜਖਮਾਂ ਤੋ ਬਚਾਉਣ ਲਈ ਲੋਹੇ ਦਾ ਝੂਲ 
“ਘੋੜੇ ਪਾਖਰ ਸੁਇਨੇ ਸਾਖਤਿ ਬੂਝਣੁ ਤੇਰੀ ਵਾਟ। ” 

- ਆਸਾ ੧, 2੭, ੩੧ (16) 
ਹੋਰ ਰੂਪ: 
ਪਾਖਰੇ - 
“ਹਸਤੀ ਘੋੜੇ ਪਾਖਰੇ ਲਸਕਰ ਲਖ ਅਪਾਰ। ”” 

- ਸਿਰੀ ੧, ਅਸ ੧੬, ੩:੨ (63) 

“ਤਾ ਜੀ ਰਥ ਤੁਖਾਰ ਹਾਥੀ ਪਾਖਰੇ । ” 

- ਮਾਝ ੧, ਵਾਰ ੮:੫ (141) 


(1) ਪੱਖਾ, ਪੰਖਾ, ਹਵਾ ਚਲਾਉਣ ਦਾ ਜੰਤਰ 
“ਤਿਸੁ ਗੁਰ ਕਉ ਝੂਲਾਵਉ ਪਾਖਾ। ”” 
- ਗਉ ੫. ਅਸ, ੯, ੩:੧ (239) 
(2) ਪੱਖ ਵਿਚ, ਤਰਫ 
“ਹਰਿ ਅੰਗੀਕਾਰੁ ਕਰਹੁ ਪਰ੍ਭ ਸੁਆਮੀ ਹਮ ਪਰੇ ਭਾਗਿ ਤੁਮ ਪਾਖਾ। ” 
- ਜੈਤ ੪, ੨, ੩੨ (696) 


“ਨਾਨਕ ਬੁਗੋਯਦ ਜਨੁ ਤੁਰਾ ਤੇਰੇ ਚਾਕਰਾਂ ਪਾਖਾਕ। ” 
- ਤਿਲੰ ੧, ੧, ੪:੨ (721) 


ਦੇ 


“ਕੀਟ ਹਸਤ ਪਾਖਾਣ ਜੰਤ ਸਰਬ ਮੈ ਪ੍ਰਤਿਪਾਲ ਤੂ । ” 
- ਸਾਰ ੫, ੧੩੮, ੧":੨ (1231) 


ਹੋਰ ਰੂਪ: 





2734 


ਪਾਖਾਣੁ - 
“ਜਿਉ ਪਾਖਾਣੁ ਨਾਵ ਚੜਿ ਤਰੈ । ”” 
- ਗਉ ੫. ਸੁਖ ੧੫, ੩:੩ (282) 


““ਪਾਖਾਨ ਕਢਿ ਕੈ ਮੂਰਤਿ ਕੀਨੀ ਦੇ ਕੈ ਛਾਤੀ ਪਾਉ। ” 
- ਆਸਾ ਕਬ, ੧੪, ੩:੧ (479) 
ਪਾਖਿਆ ---- ਪੱਖ (ਸ਼ਰਨ) ਆ ਕੇ 
“ਜਨ ਨਾਨਕ ਭਏ ਨਿਹਾਲੂ ਪ੍ਰਭ ਕੀ ਪਾਖਿਆ। ” 
- ਵਡ ੪, ਵਾਰ ੨੦੦੫ (594) 


“ਸੰਤਾ ਬਿਨੁ ਤੈ ਕੋਇ ਨ ਛਾਡਿਆ ਸੰਤ ਪਰੇ ਗੋਬਿੰਦ ਕੀ ਪਾਖੀ। ? 
- ਸਾਰ ੫, ੧੨੨, ੧੨ (1227) 


“ਬੇਪਰਵਾਹ ਸਦਾ ਰੰਗਿ ਹਰਿ ਕੈ ਜਾ ਕੋ ਪਾਖੁ ਸੁਆਮੀ। ” 
- ਟੋਡੀ ੫, ੧, ੧":੨ (711) 


ਪਗੜੀ, ਦਸਤਾਰ 
“ਜਿਹ ਸਿਰਿ ਰਚਿ ਰਚਿ ਬਾਧਤ ਪਾਗ। ”? 


- ਗਉਂ ਕਬ, ੩੫, ੧:੧ (330) 


- ਬਿਲਾ ੫, ੩੨, ੧:੧ (808) 


“ਗੋਬਿੰਦ ਤਿਆਗਿ ਆਨ ਲਾਗਹਿ ਅੰਮ੍ਰਿਤੋ ਡਾਰਿ ਭੂਮਿ ਪਾਗਹਿ। ”” 
___= ਕਾਨ ੫, ੩੧, ੧੧ (1304) 
(1) ਲਪੇਟਿਆ ਗਿਆ ਭਾਵ ਮਗਨ ਹੋ ਗਿਆ 
“ਚਰਨ ਕਮਲ ਜਾ ਕਾ ਮਨੁ ਰਾਗਿਓ ਅਮਿਅ ਸਰੋਵਰ ਪਾਗਾ। ” 
- ਧਨਾ ੫, ੪੭, ੧੧੨ (682) 
(2) ਪਾਇਆ 
“ਆਤਮੁ ਜਿਤਾ ਗੁਰਮਤੀ ਆਗੰਜਤ ਪਾਗਾ। ”” 
- ਰਾਮ ੫, ਵਾਰ ੧੭:੪ (965) 
---- (1) ਪਗਾਂ (ਪੰਚਾਂ) ਤੇ 
“ਮਾਨੁ ਅਭਿਮਾਨੁ ਦੋਉ ਸਮਾਨੇ ਮਸਤਕ ਡਾਰਿ ਗੁਰ ਪਾਗਿਓ। ”? 
੍‌ - ਗਉ ੫, ੧੬੦", ੧:੧ (215) 
(2) ਪਿਆ ਅਥਵਾ ਲਗਾ 
“ਸਫਲੁ ਜਨਮੁ ਨਾਨਕ ਤਬ ਹੁਆ ਜਉ ਪ੍ਰਭ ਜਸ ਮਹਿ ਪਾਗਿਓ। ” 
੍‌੍ - ਮਾਰੂ ੯, ੩, ੨:੨ (1008) 





ਵੀ 


“ਦਰਸ ਪਿਆਸ ਆਸ ਏਕਹਿ ਕੀ ਟੇਕ ਹੀਐਂ ਪ੍ਰਿਅ ਪਾਗੀ। ”” 
- ਸਾਰ ੫, ੬੭, ੧:੨ (1217) 
---- ਲਪੇਟੀਐ, ਲਬੇੜੀਏ 
“ਗਹਿ ਕੰਠਿ ਲਾਈਐ ਨਹ ਲਜਾਈਐ ਚਰਨ ਰਜ ਮਨੁ ਪਾਗੀਐ। ”” 
- ਬਿਲਾ ੫, ੨, ੨੪ (846) 


“ਸੁਭ ਦਿਵਸ ਆਏ ਸਹਜਿ ਪਾਏ ਸਗਲ ਨਿਧਿ ਪਭ ਪਾਗੇ । ”” 
- ਆਸਾ ੫, ਛੰਤ ੧੦, ੪੫ (459) 
(2) ਲਿਪਟਨ ਪੈਣ/ਮਗਨ ਹੋਣ ਦੇ 
“ਖਿਨੁ ਰਹਨੁ ਨ ਪਾਵਉ ਬਿਨੁ ਪਗ ਪਾਗੇ। ? 
- ਸੂਹੀ ੫, ੫, ੩੩ (737) 
ਹੋਰ ਰੂਪ: 
ਪਾਂਗੈ - 
“ਸੋਈ ਧੁਰੰਧਰੁ ਸੋਈ ਬਸੁੰਧਰ ਹਰਿ ਏਕ ਪ੍ਰੇਮ ਰਸ ਪਾਗੈ। ” (ਮਗਨ ਰਹਿੰਦਾ ਹੈ) 
- ਸਾਰ ੫, ੯੦, ੧੨ (1221) 


- ਬਸੰ ਕਬ, ੬, ੧:੧ (1194) 


ਪਾਚ -- 
“ਕਿਨਹੂ ਲਾਖ ਪਾਂਚ ਕੀ ਜੋਰੀ। ” (ਪੰਜਲਖ) 


- ਗਉਂ ਕਬ, ੬੦, ੩:੧ (337) 


“ਤਨੁ ਰੈਨੀ ਮਨੁ ਪੁਨਰਪਿ ਕਰਿ ਹਉ ਪਾਚਉ ਤਤ ਬਰਾਤੀ। ”” 

- ਆਸਾ ਕਬ, ੨੪, ੧੧ (482) 
ਹੋਰ ਰੂਪ: 
ਪਾਂਚਉ - 
“ਪਾਂਚਉ ਇੰਦੀ ਨਿਗੁਹ ਕਰਈ। ”” (ਪੰਜੇ ਹੀ) 

- ਗਉਂ ਕਬ, ਬਾਅ ੨੭੩ (341) 
ਪੰਜਾਂ (ਕਾਮਾਦਿਕਾਂ) ਨੂੰ 
“ਪਾਚਹੁ ਮੁਸਿ ਮੁਸਲਾ ਬਿਛਾਵੈ ਤਬ ਤਉ ਦੀਨੁ ਪਛਾਨੈ । ” 

- ਆਸਾ ਕਬ, ੧੭, ੩੨ (480) 
ਪਾਣ (ਤੰਦਾਂ ਨੂੰ ਜੋੜਨ ਲਈ ਲਾਏ ਜਾਣ ਵਾਲੀ ਮਾਇਆ) 
“ਗਜੀ ਨ ਮਿਨੀਐ ਤੋਲਿ ਨ ਤੁਲੀਐ ਪਾਚਨੁ ਸੇਰ ਅਢਾਈ। ”” 





2736 


- ਗਉਂ ਕਬ, ੫੪, ੨੧ (335) 


“ਬਿਨਸਿ ਜਾਇ ਕੂਰਾ ਕਚੁ ਪਾਚਾ। ” (ਕੱਚਾ ਪਿਲਾ) 
- ਗਉ ੪, ੪੨, ੪:੨ (164) 


ਖੁਆਰ ਹੋਏ 


“ਤਿਨ ਕਉ ਜਨਮੁ ਮਰਣੁ ਅਤਿ ਭਾਰੀ ਵਿਚਿ ਵਿਸਟਾ ਮਰਿ ਮਰਿ ਪਾਚੇ। ? 
- ਗਉਂ ੪, ੫੫, ੨੨ (169) 


- ਗਉ ਕਬ, ਥਿਤੀ ੬:੧ (343) 


““ਪਾਛੰ ਕਰੋਤਿ ਅਗੂਣੀਵਹ ਨਿਰਾਸ ਆਸ ਪੂਰਨਹ। ” 
- ਸਸ ੫, ੨੦੧੧ (1355) 
ਪੈਰਾਂ ਦੀ ਧੂੜ, ਚਰਨ ਧੂੜ 
“ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣਵੰਤਿਆ ਪਾਛਾਰੁ । ? 
- ਆਸਾ ੧, ਵਾਰ ੬ਸ, ੧, ੧:੧੪ (466) 


ਪਿਛੋੱ 
“ਭਾਈ ਮੀਤ ਬੰਧਪ ਸਖੇ ਪਾਛੇ ਤਿਨਹੂ ਕਉ ਸੰਪਾਨੀ। ” 


- ਗਉ ੫, ਅਸ ੧੫, ੫:੧ (242) 


“ਉਡੇ ਉਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ। ?” 
੍‌੍ - ਗੂਜ ੫, ਸੋਦ ੫, ੩:੧ (10) 
(2) ਪਿਛੋ, ਬਾਅਦ ਵਿਚ, ਮਗਰੋ” 
“ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੇ ਜੀਵਣਾ। ” 
- ਸਿਰੀ ੪, ਵਾਰ ੩ਸ, ੨, ੨੨ (83) 
“ਆਗੈ ਪਾਛੇ ਹੁਕਮਿ ਸਮਾਇ। ” 
- ਗਉਂ ੧, ੨, ੨:੪ (151) 
(3) ਸਦਕਾ 
“ਜਿਸ ਨੋ ਤੁਮਹਿ ਦਿਖਾਇਓ ਦਰਸਨ ਸਾਧ ਸੰਗਤਿ ਕੈ ਪਾਛੈ । ”” 
- ਗਉਂ ੫, ੧੩੦", ੪:੧ (207) 
“ਨਾਨਕ ਪਤਿਤ ਪਵਿਤ ਮਿਲਿ ਸੰਗਤਿ ਗੁਰ ਸਤਿਗੁਰ ਪਾਛੇ ਛੁਕਟੀ । ? 
- ਦੇਵ ੪, ੬, ੨੨ (528) 
(4) ਭਾਵ ਇਕ ਪਾਸੇ 
“ਦਸ ਬਸਤੁ ਲੈ ਪਾਛੇ ਪਾਵੈ । ”” 
ਰਹ - ਗਉ ੫. ਸੁਖ ੫, ੧:੧ (268) 
(5) ਪਿਛਲੇ, ਪੂਰਬਲੇ 





ਪੀ 


“ਪਾਂਛੇ ਭੋਗ ਜੁ ਭੋਗਵੇ ਤਿਨ ਕੋ ਗੁੜੁ ਲੈ ਖਾਹਿ। ? 
- ਸਲੋ ਕਬ, ੪੪੨ (1366) 


- ਗਉ ੫. ਅਸ ੧੦, ੪:੨ (240) 


“ਅਬੇ ਤਬੇ ਕੁੜੇ ਹੇ ਪਾਜਾ। ” 
੍‌੍ - ਗਉ ੧, ਅਸ ੧੦, ੭:੨ (225) 
(2) ਭੇਤ, ਪੋਲ 
“ਤਬ ਜਾਨਹੁਗੇ ਜਬ ਉਘਰੈਗੋ ਪਾਜ । ? 
- ਗਉ ਕਬ, ੩, ੩:੨ (324) 
ਪਾਜਿਆ ---- (1) ਪਾਇਆ 


“ਸੋਲਹ ਕੀਏ ਸੀਗਾਰ ਕਿ ਅੰਜਨ ਪਾਜਿਆ। ”? 
- ਫੁਨ ੫, ੩:੨ (1361) 


(2) ਦਿਖਾਵਾ, ਫਰੇਬ 
“ਧਾਤੂ ਪੰਜਿ ਰਲਾਇ ਕੂੜਾ ਪਾਜਿਆ। ” 


- ਸਲੋ ੧, ੧੪੧੨ (1411) 


“ਪਾਖੰਡਿ ਪ੍ਮੁ ਨ ਪਾਈਐ ਖੋਟਾ ਪਾਜੁ ਖੁਆਰੁ। ? 
- ਸਿਰੀ ੧, ਅਸ ੨, ੧:੩ (54) 
“ਕੂੜੁ ਠਗੀ ਗੁਝੀ ਨ ਰਹੈ ਮੁਲੰਮਾ ਪਾਜੁ ਲਹਿ ਜਾਇ। ” (ਉਤੋ” ਉਤੋ” ਦਾ, ਦਿਖਾਵੇ 


- ਗਉਂ ੪, ਵਾਰ ੭ਸ, ੪, ੨:੫ (303) 


- ਗਉ ੧, ਅਸ ੧੦, ੫:੨ (225) 
(2) ਲਗੇ ਹੋਏ, ਰੁਝੇ ਹੋਏ, ਖਚਿਤ ਹੋਏ 
“ਜੀਅ ਜੰਤ ਮਾਇਆ ਮੋਹਿ ਪਾਜੇ। ? 
- ਬਿਲਾ ੩, ਵਾ ੨, ੧:੨ (842) 


- ਗਉਂ ੧, ਅਸ ੧੦, ੧:੨ (225) 


“ਪੇਖਿਓ ਲਾਲਨੁ ਪਾਟ ਬੀਚ ਖੋਏ ਅਨਦ ਚਿਤਾ ਹਰਖੇ ਪਤੀਨ। ”” 
- ਟੋਡੀ ੫, ੨੦, ੨੧੧ (716) 





2738 


“ਵੈਸੁਤ ਵੈ ਬਿਤ ਵੈ ਪੁਰ ਪਾਟਨ ਬਹੁਰਿ ਨ ਦੇਖੈ ਆਇ। ” 
- ਕੇਦਾ ਕਬ, ੬, ੨੯੧ (1124) 


- ਭੈਰ ੩, ਅਸ ੧, ੨:੨ (1154) 


“ਜਿਨ ਕੀ ਚੀਰੀ ਦਰਗਹ ਪਾਟੀ ਤਿਨ੍ਹਾਂ ਮਰਣਾ ਭਾਈ। ”” 
- ਆਸਾ ੧, ਅਸ ੧੨, ੫:੩ (418) 


“ਸਸਾਠ ਸੁਤ ਨਵ ਖੰਡ ਬਹਤਰਿ ਪਾਟੁ ਲਗੋ ਅਧਿਕਾਈ। ”? 
੍‌੍ - ਗਉ ਕਬ, ੫੪, ੧:੨ (335) 
(2) ਪਟ, ਰੇਸ਼ਮ 
“ਹਰਿ ਪਾਟੁ ਲਗਾ ਅਧਿਕਾਈ ਬਹੁ ਬਹੁ ਬਿਧਿ ਭਾਤਿ ਕਰਿ। ” 
- ਸੋਰ ੪, ਵਾਰ ੧੧੨ (646) 
(3) ਪਟਨ, ਨਗਰ, ਸ਼ਹਿਰ 
“ਮਾਨੈ ਹਾਟੁ ਮਾਨੈ ਪਾਟੁ ਮਾਨੈ ਹੈ ਪਾਸਾਰੀ। ” 
- ਪ੍ਰਭਾ ਨਾਮ, ੧, ੨੧ (1350) 


“ਇਕਨਾ ਪੇਰਣ ਸਿਰ ਖੁਰ ਪਾਟੇ ਇਕਨਾ ਵਾਸੁ ਮਸਾਣੀ। ”” 
- ਆਸਾ ੧, ਅਸ ੧੨, ੬੨ (418) 


ਹੋਰ ਰੂਪ: 
ਪਾਂਟੈ - 
“ਹੋਇ ਪੁਰਾਣਾ ਕਪੜੁ ਪਾਟੈ ਸੂਈ ਧਾਗਾ ਗੰਢੇ । ” 
- ਰਾਮ ੩, ਵਾਰ ੧੯ਸ, ੧, ੧੫ (955) 


“ਅਸੰਖ ਗਰੰਥ ਮੁਖਿ ਵੇਦ ਪਾਠ। ” 
= ਜਪੁ ੧, ੧੭੩ (3) 
“ਬੇਦ ਪਾਠ ਮਤਿ ਪਾਪਾ ਖਾਇ। ” (ਪੜਨ ਨਾਲ) 
- ਸੂਹੀ ੩, ਵਾਰ ੧੭ਸ, ੧, ੧੨ (791) 
(2) ਸਬਕ, ਸੰਥਾ, ਜੋ ਬਾਰ ਬਾਰ ਪੜਿਆ ਜਾਵੇ । 
“ਹਰਿ ਮੁਖਿ ਪਾਠ ਪੜੈ ਬੀਚਾਰ। ” 
- ਆਸਾ ੧, ੨੦, ੩:੪ (355) 


“ਨਿਰਭਉ ਭਏ ਨਾਨਕ ਭਉ ਮਿਟਿਆ ਹਰਿ ਪਾਇਓ ਪਾਠੰਗਾ। ” 
- ਸਾਰ ੫, ੩੦, ੨੧੨ (1210) 





ਵੀ 


ਪਾਠ, ਜਿਸ ਨੂੰ ਬਾਰ ਬਾਰ ਪੜਿਆ ਜਾਵੇ, ਸੰਥਾ 
“ਪੜਿ ਪੜਿ ਪੋਥੀ ਸਿੰਮ੍ਰਿਤਿ ਪਾਠਾ। ” 
- ਗਉ ੧, ਅਸ ੧੧, ੭:੧ (226) 


“ਬੁਧਿ ਪਾਠਿ ਨ ਪਾਈਐ ਬਹੁ ਚਤੁਰਾਈਐ ਭਾਇ ਮਿਲੈ ਮਨਿ ਭਾਣੇ । ” 
- ਆਸਾ ੧, ਛੰਤ ੧, ੪:੫ (436) 


€) 


ਸੰਥਾ, ਸਬਰ 
““ਪਾਠੁ ਪੜੈ ਨ ਬੂਝਈ ਭੇਖੀ ਭਰਮਿ ਭੁਲਾਇ। ” 


- ਸਿਰੀ ੩, ਅਸ ੨੧, ੩:੨ (66) 


- ਰਾਮ ੩. ਵਾਰ ੧੪ਸ ੧, ੧੯ (954) 


ਪੰਡਿਤ, ਤੀਰਥ ਪੁਰੋਹਿਤ, ਪੁਜਾਰੀ 
“ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ । (ਹੇ ਪੰਡਿਤ) 
-ਆਸਾ ੧, ਵਾਰ ੧੫ਸ, ੧, ੧:੨ (471) 
ਹੋਰ ਰੂਪ: 
ਪਾਂਡੇ - 
“ਹਮਰੇ ਰਾਮ ਨਾਮ ਕਹਿ ਉਬਰੇ ਬੇਦ ਭਰੋਸੇ ਪਾਂਡੇ ਡੂਬਿ ਮਰਹਿ। ” 
-ਰਾਮ ਕਬ, ੫, ੩:੨ (970) 


ਪਣਰੀ, ਜੁਤੀ 
“ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ। ” 
- ਆਸਾ ੧, ਵਾਰ ੨੦ਸ, ੧, ੧:੪ (473) 


“ਜੇ ਤੂੰ ਤਾਰੂ ਪਾਣਿ ਤਾਹੂ ਪੁਛੁ ਤਿੜੰਨ੍੍‌ ਕਲ। ” 
- ਸਲੋ ੧, ੩੧ (1410) 
(“ਮਹਾਨਕੋਸ਼” ਇਸ ਦਾ ਅਰਥ “ਆਪ” ਵੀ ਕਰਦੇ ਹਨ) 


“ਪਾਣੀ ਧੋਤੈ ਉਤਰਸੁ ਖੇਹ। ” 
- ਜਪੁ ੧, ੨੦੧੨ (4) 
ਪਾਣੀਐ ---- ਪਾਣੀ ਵਿਚ, ਪਾਣੀ ਤੋ” 
“ਜਿਮੀ ਵਸੰਦੀ ਪਾਣੀਐ ਈਧਣੁ ਰਖੈ ਭਾਹਿ। ? 
- ਗੂਜ ੫, ਵਾਰ ੧੧ਸ, ੫, ੨:੧ (521) 
“ਜਿਉ ਮੀਨਾ ਬਿਨੁ ਪਾਣੀਐ ਤਿਉ ਸਾਕਤੁ ਮਰੈ ਪਿਆਸ। ”? 
- ਸੋਰ ੧, ੭, ੧੧ (597) 


ਪਾਣੀਹਾਰੀਆ - ਪਾਣੀ ਭਰਨ ਵਾਲੇ 





2740 


“:ਮਠਾਰਹ ਭਾਰ ਬਨਸਪਤੀ ਮਾਲਣੀ ਛਿਨਵੈ ਕਰੋੜੀ ਮੇਘ ਮਾਲਾ ਪਾਣੀਹਾਰੀਆ। ” 
- ਮਲਾ ਨਾਮ, ੧, ੪੧੨ (1292) 


““ਗਦਹੁ ਚੰਦਨਿ ਖਉਲੀਐ ਭੀ ਸਾਹੂ ਸਿਉ ਪਾਣੁ । ” 
- ਸੂਹੀ ੩, ਵਾਰ ੧੪ਸ, ੧, ੧:੪ (790) 


“ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ। ” 
- ਜਪੁ ੧, ੩੫:੯ (7) 
(2) ਪਤ 
“ਖਬਰ ਕਰਤੁ ਹੈ ਪਾਤ ਪਤ ਡਾਲੀ। ”” 
- ਆਸਾ ੫, ੫੬, ੨੨ (385) 
(3) ਪੰਖ 
“ਭਾਂਭੀਰੀ ਕੇ ਪਾਤ ਪਰਦੋ ਬਿਨੁ ਪੇਖੇ ਦੂਰਾਇਓ। ” 
- ਸੋਰ ੫, ੬੧, ੩੨ (624) 


“ਦਸ ਪਾਤਉ ਪੰਚ ਸੰਗੀਤਾ ਏਕੈ ਭੀਤਰਿ ਸਾਥੇ। ” (ਭਾਵ ਇੰਦੀਆਂ) 
- ਰਾਮ ੫, ੭, ੩੨ (884) 


ਮਲਾਹ ਭਾਵ ਗੁਰੂ 


“ਬੇੜੇ ਨੋ ਕਪਰੁ ਕਿਆ ਕਰੇ ਜੇ ਪਾਤਣ ਰਹੈ ਸੁਚੇਤਿ। ? 
- ਸਲੋ ਫਰ, ੮੬:੨ (1382) 


ਮਲਾਹ 
“ਆਪੇ ਪਤਣੁ ਪਾਤਣੀ ਪਿਆਰਾ ਆਪੇ ਪਾਰਿ ਲੰਘਾਹੁ । ” 
- ਸੋਰ ੪, ੧, ੩:੩ (604) 


“ਏਕ ਕੇਸਰੋ ਸਿਧਿ ਕਰਤ ਲਾਲੂ ਤਬ ਚਤੁਰ ਪਾਤਰੋ ਆਇਓ। ” 
- ਸੋਰ ੫, ੬੧, ੧":੨ (624) 


- ਜਪੁ ੧, ੮:੩ (2) 


“ਗਿਰੰਤ ਗਿਰਿ ਪਤਿਤ ਪਾਤਾਲੰ ਜਲੰਤ ਦੇ ਦੀਪ ਬੈਸ੍ਰਾਂਤਰਹ। ” 
- ਸਸ ੫, ੧੭੧ (1355) 
ਪਾਤਾਲਪੁਰੀ -- ਪਾਤਾਲ, ਧਰਤੀ ਹੇਠਲਾ ਲੋਕ 
“ਪਾਤਾਲਪੁਰੀ ਜੈਕਾਰ ਧੁਨਿ ਕਬਿ ਜਨ ਕਲ ਵਖਾਣਿਓ। ” 





2741 


- ਸਵ ੧, ੬੫ (1390) 


-<<- ਪ੍ਰਿਥਵੀ ਦੇ ਹੇਠਲੇ ਲੋਕ 
'ਪਾਤਾਲਾ ਪਾਤਾਲ ਲਖ ਆਗਾਸਾ ਆਗਾਸ। ” 
- ਜਪੁ ੧, ੨੨੧੧ (5) 
ਹੋਰ ਰੂਪ: 
ਪਾਤਾਲਿ - 
“ਆਕਾਸੀ ਪਾਤਾਲਿ ਤੂੰ ਤ੍ਰਿਭਿਫਣਿ ਰਹਿਆ ਸਮਾਇ। ” (ਪ੍ਰਿਥਵੀ ਹੇਠਲੇ ਲੋਕ ਵਿਚ) 
- ਸਿਰੀ ੧, ਅਸ ੧੩, ੯:੧ (62) 
“ਆਕਾਸਿ ਗਗਨੁ ਪਾਤਾਲਿ ਗਗਨੁ ਹੈ ਚਹੁ ਦਿਸਿ ਗਗਨੁ ਰਹਾਇਲੇ। ”” 
-ਗੋਂਡ ਕਬ, ੩, ੧:੧ (870) 
ਪਾਤਾਲੀ - 
“ਪਾਤਾਲੀ ਆਕਾਸੀ ਸਖਨੀ ਲਹਬਰ ਬੂਝੀ ਖਾਈ ਰੇ । ” (ਪਾਤਾਲਾਂ ਵਿਚ) 
- ਆਸਾ ੫. ੪੪, ੧੧ (381) 
ਪਾਤਾਲੂ - 
“ਤਦਹੁ ਆਕਾਸੁ ਨ ਪਾਤਾਲੁ ਹੈ ਨਾ ਤ੍ਰੈ ਲੋਈ। ” (ਧਰਤੀ ਹੇਠਲਾ ਲੋਕ) 
- ਗੂਜ ੩, ਵਾਰ ੧:੩ (509) 


“ਜਨ ਨਾਨਕ ਕੀ ਲਜ ਪਾਤਿ ਗੁਰੂ ਹੈ ਸਿਰੁ ਬੇਚਿਓ ਸਤਿਗੁਰ ਆਗੇ। ” 
- ਗਉਂ ੪, ੬੨, ੫:੨ (172) 


“ਦੁਤੀਆ ਤੇਰੀ ਮਨੀਐ ਪਾਂਤਿ। ” 


- ਆਸਾ ੫, ੧੨, ੧:੨ (374) 


- ਜਪੁ ੧, ੧੧੦੨ (3) 


- ਸੋਰ ੫, ੫੨, ੨੧੩ (621) 


“ਨਾਨਕ ਸਚੈ ਪਾਤਿਸਾਹਿ ਡੁਬਦਾ ਲਇਆ ਕਢਾਇ। ” (ਬਾਦਸ਼ਾਹ ਨੇ) 
- ਸਿਰੀ ੫, ੭੩, ੪੯੩ (43) 


ਪਾਤਿਸਾਹਿਬੁ - ਸੁਲਤਾਨ, ਪਾਤਸ਼ਾਹ 
“ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਣੁ ਰਜਾਈ। ” 
- ਜਪੁ ੧, ੨੭: ੨੨ (6) 


ਪਾਤਿਸਾਹੀ --- (1) ਬਾਦਸ਼ਾਹਾਂ ਦਾ, ਸੁਲਤਾਨਾਂ ਦਾ 





2742 


“ਨਾਨਕ ਪਾਤਿਸਾਹੀ ਪਾਤਿਸਾਹੁ । ” 
- ਜਪੁ ੧, ੨੫:੧੭ (5) 

(2) ਬਾਦਸ਼ਾਹਿਤ, ਰਾਜ, ਬਾਦਸ਼ਾਹੀ 
“ਸਚ ਪਾਤਿਸਾਹੀ ਅਮਰੁ ਸਚੁ ਸਚੇ ਸਚਾ ਥਾਨੁ । ” 

- ਸਿਰੀ ੫, ੮੬, ੪:੧ (48) 
“ਕਾਇਮੁ ਦਾਇਮੁ ਸਦਾ ਪਾਤਿਸਾਹੀ। ?” 

- ਗਉ ਰਵਿ, ੨, ੨:੧ (345) 
ਹੋਰ ਰੂਪ: 
ਪਾਤਿਸਾਹੀਆ- 
“ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰ ਨਦਰਿ ਕਰੇਇ। ” (ਰਾਜ ਭਾਵ ਰੁਤਬੇ, 
ਪਦਵੀਆਂ) 

- ਸਿਰੀ ੫, ੭੬, ੨:੧ (44) 


ਪਾਤਿਸਾਹ --- ਬਾਦਸ਼ਾਹ, ਸੁਲਤਾਨ 
“ਨਾਨਕ ਸਚਾ ਪਾਤਿਸਾਹੁ ਪੂਛਿ ਨ ਕਰੇ ਬੀਚਾਰੁ । ”” 


- ਸਿਰੀ ੧, ੭, ੪੩ (17) 


ਪਾਤ (ਡਿਗਣ) ਵਾਲਾ ਕਰਮ, ਪਾਪ, ਗੁਨਾਹ 
“ਕੋਟਿ ਜਨਮ ਕੇ ਲਹਹਿ ਪਾਤਿਕ ਗੋਬਿੰਦ ਲੋਚਾ ਪੂਰਿ। ” 
- ਗੂਜ ੫, ੩੦, ੧%:੨ (502) 
(1) ਪਤੇ ਪਤੀ 
“ਜਿਸੁ ਪਾਹਨ ਕਓ ਪਾਤੀ ਤੋਰੈ ਸੋ ਪਾਹਨ ਨਿਰਜੀਓ । ”” 
-ਆਸਾ ਕਬ, ੧੪, ੧੨ (479) 
(2) ਪਤੇ ਵਿਚ 
“ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ। ”? 
- ਆਸਾ ਕਬ, ੧੪, ੧:੧ (479) 
(ਪਹਿਲੇ “ਪਾਤੀ” ਦੇ ਅਰਥ “ਪਤੇ ” ਹੈ) 
(3) ਜਾਤ ਭਾਈਆਂ ਦੀ ਪੰਗਤੀ, ਕੁਲ ਗੋਤਰ 
“ਕਹਾ ਕਰਉ ਜਾਤੀ ਕਹ ਕਰਉ ਪਾਤੀ। ” 
- ਆਸਾ ਨਾਮ, ੩, ੧":੧ (485) 
(4) ਪਤਿ, ਇਜ਼ਤ 
“ਹਰਿ ਹਰਿ ਭਗਤਿ ਬਨੀ ਅਤਿ ਸੋਭਾ ਹਰਿ ਜਪਿਓ ਊਤਮ ਪਾਤੀ। ” 
- ਧਨਾ ੪, ੫, ੩:੨ (668) 
(5) ਪਤਲ, ਪਤਿਆਂ ਦੀ ਥਾਲੀ 
“ਜਤੁ ਸਤੁ ਚਾਵਲ ਦਇਆ ਕਣਕ ਕਰਿ ਪ੍ਰਾਪਤਿ ਪਾਤੀ ਧਾਨੁ । ” 
-ਪੁਭਾ ੧, ੭, ੩:੧ (1329) 


(1) ਯੋਗ ਪੁਰਸ਼ 
“ਅਸਟ ਪੁਤ ਭੈਰਵ ਕੇ ਗਾਵਹਿ ਗਾਇਨ ਪਾਤ੍ਹ । ? 
-ਰਾਗ ੧:੧੨ (1429) 





2743 


(2) ਭਾਂਡਾ 
“ਕਾਇਆ ਪਾਤ ਪੁਭੁ ਕਰਫੈਹਾਰਾ। ” 
-ਮਾਰੂ ੫, ਸੋਲਾ ੯, ੧੫੧ (1081) 


(1) ਰਸਤਾ, ਮਾਰਗ 
“ਸਾਧ ਸੰਗਤਿ ਗੁਣ ਉਚਾਰਣ ਹਰਿ ਨਾਮ ਅੰਮ੍ਰਿਤ ਪਾਥ। ”” 
-ਮਾਰੂ ੫, ੩੦, ੨੪੧ (1007) 
(“ਮਹਾਨਕੋਸ਼” ਇਸ ਦੇ ਅਰਥ “ਜਲ? ਦਿੰਦੇ ਹਨ) 
(2) ਪਥਰ 
“ਸੁਆਮੀ ਅੰਭੈ ਨਿਰੰਜਨ ਨਰਹਰਿ ਤੁਮ ਰਾਖਿ ਲੇਹੁ ਹਮ ਪਾਪੀ ਪਾਥ। ” 
-ਕਾਨ ੪, ੬, ੧:੧ (1296) 
ਰਸਤੇ, ਸਫਰ, ਮੁਸਾਫਰੀ 
“ਜਮ ਮਾਰਗ ਕੈ ਸੰਗੀ ਪਾਂਥ। ? 
-ਭੈਰ ੫, ੧, ੧:੨ (1137) 
(1) ਕੁਕਰਮਾਂ ਦੇ ਭਾਰ ਨਾਲ ਬੋਝਲ 
“ਪਾਪੀ ਪਾਥਰ ਡੁਬਦੇ ਗੁਰਮਤਿ ਹਰਿ ਤਾਰੇ । ” 
੍‌੍ -ਗਉ ੩, ੩੮, ੩੨ (163) 
“ਪਸੁ ਪਤ ਮੁਘਦ ਪਾਥਰ ਕਉ ਤਾਰੈ । ” 
-ਗਉ ੫. ਸੁਖ ੯, ੫:੬ (274) 


੪੧੨ (565) 


੫੯੮ (267) 


੩੯੪ (275) 


“ਪਾਥਰੁ ਲੇ ਪੂਜਹਿ ਮੁਗਧ ਗਵਾਰ। ” (ਭਾਵ ਪੱਥਰ ਦੀ ਮੂਰਤੀ) 
-ਬਿਹਾ ੪, ਵਾਰ ੨੦ਸ, ੧, ੨:੪ (556) 


(1) ਰਸਤਾ 
“ਭੋਲਤਣਿ ਭੈ ਮਨਿ ਵਸੈ ਹੇਕੈ ਪਾਧਰ ਰੀਡੁ । ? 
-ਮਾਰੂ ੩, ਵਾਰ ੧੪ਸ, ੧, ੧:੧ (1090) 
ਹੋਰ ਰੂਪ: 
ਪਾਧਰੁ- 





2744 


“ਜੋੜਣਹਾਰਾ ਸੰਤੁ ਨਾਨਕ ਪਾਧਰੁ ਪਧਰੋ। ? 
-ਗਉ ੫. ਵਾਰ ੧੪ਸ, ੫, ੨:੨ (321) 
“ਸਤਿਗੁਰਿ ਦਇਆਲਿ ਹਰਿ ਨਾਮ ਦ੍ਰਿੜਾਇਆ ਹਰਿ ਪਾਧਰੁ ਹਰਿ ਪ੍ਰਭ ਕੇਰਾ। ” 
- ਟੋਡੀ ੪, ੧, ੨:੨ (711) 
(“ਮਹਾਨਕੋਸ਼” ਇਥੇ ਅਰਥ ਰਾਹ ਦਸਨ ਵਾਲਾ ਕਰਦੇ ਹਨ) 
(2) ਪੱਧਰਾ, ਸਿੱਧਾ 
“ਜਿਤੁ ਮਿਲਿ ਹਰਿ ਪਾਧਰ ਬਾਟ। ” 
-ਕਾਲ ੪, ੧੦, ੧":੨ (1297) 
(“ਮਹਾਨਕੋਸ਼” ਇਥੇ ਅਰਥ “ਨਗਰ?” ਕਰਦਾ ਹੈ) 


“ਕਰ ਜੋੜਿ ਗੁਰ ਪਹਿ ਕਰਿ ਬਿਨੰਤੀ ਰਾਹੁ ਪਾਧਰੁ ਗੁਰੁ ਦਸੈ। ” 
-ਸੂਹੀ ੧, ਛੰਤ ੫, ੬:੬ (767) 


“ਧੰਨੁ ਧੰਨੁ ਗੁਰੂ ਗੁਰੁ ਸਤਿਗੁਰੁ ਪਾਧਾ ਜਿਨਿ ਹਰਿ ਉਪਦੇਸੁ ਦੇ ਕੀਏ ਸਿਆਣੇ। ” 
-ਗਉਂ ੪, ੫੧, ੧":੨ (168) 


ਮੁਸਾਫਰ, ਪਾਂਧੀ, ਰਾਹੀ, ਪੰਧ ਤੇ ਜਾਣ ਵਾਲਾ 
““ਪਾਧਾਣੂ ਸੰਸਾਰੁ ਗਾਰਬਿ ਅਟਿਆ। ” 
-ਜੈਤ ੫, ਛੰਤ ੩, ੧:੧ (705) 


“ਪੰਡਿਤ ਪਾਧੇ ਜੋਇਸੀ ਨਿਤ ਪੜ੍ਹਹਿ ਪੁਰਾਣਾ। ” 
-ਆਸਾ ੧, ਅਸ ੧੪, ੪੯੧ (419) 
(1) ਪ੍ਰੀਣ ਵਾਲੀ ਵਸਤੂ 
“ਅੰਮ੍ਰਿਤ ਰਸੁ ਖਾਵਹਿ ਖਾਨ ਪਾਨ। ” 
-ਗਉਂ ੫. ੧੪੫, ੩:੧ (195) 
(2) ਪੀਓ, ਪੀਣ ਦੀ ਕਿਰਿਆ 
“ਹਰਿ ਅੰਮ੍ਰਿਤ ਪਾਨ ਕਰਹੁ ਸਾਧਸੰਗਿ। ” 
-ਗਉ ੫. ਥਿਤੀ ੧੨:੩ (299) 
“ਪਾਨ ਕਰਤ ਪਾਇਓ ਪਾਇਓ ਰਾਮਈਆ ਧਨੁ। ? (ਪੀ ਕੇ) 
-ਆਸਾ ਰਵਿ, ੪, ੧":੨ (486) 


ਹੋਰ ਰੂਪ: 
ਪਾਠ - 
“ਸੁਰਸਰੀ ਸਲਲ ਕ੍ਰਿਤ ਬਾਰੁਨੀ ਰੇ ਸੰਤ ਜਨ ਕਰਤ ਨਹੀ ਪਾਨੰ। ? (ਪੀ ਕੇ) 
-ਮਲਾ ਰਵਿ, ੧, ੧:੧ (1293) 


ਪਾਂਨ - 
“ਅੰਮ੍ਰਿਤ ਨਾਮੁ ਪ੍ਰਿਅ ਪੁੀਤਿ ਮਨੋਹਰ ਇਹੈ ਅਘਾਵਨ ਪਾਂਨ ਕਉ। ”” (ਪੀਣਾ) 
-ਸਾਰ ੫, ੨੦, ੧੧ (1208) 





2745 


(3) (ਫਾ....ਪਾਨ) ਤਾਂਬਲ, ਨਾਗਰ ਵੇਲ-ਦਾ ਪੱਤਾ ਜਿਸ ਵਿਚ ਕਥਾ, ਚੂਨਾ, 
ਸਪੁਰੀ, ਇਲਾਚੀ ਆਦਿ ਪਾ ਕੇ ਖਾਂਦੇ ਹਨ। 
“ਕਹਾ ਸੁ ਪਾਨ ਤੰਬੋਲੀ ਹਰਮਾ ਹੋਈਆ ਛਾਈ ਮਾਈ। ”” 
-ਆਸਾ ੧, ਅਸ ੧੨, ੨:੩ (417) 
(4) ਜਲ 
“ਮਿਥਿਆ ਕਾਪਰ ਸੁਗੰਧ ਚਤੁਰਾਈ ਮਿਥਿਆ ਭੋਜਨ ਪਾਨ। ”” 
-ਸਾਰ ੫, ੫੪, ੧੨ (1215) 


“ਤਾ ਕੇ ਪਗ ਕੀ ਪਾਨਹੀ ਮੇਰੇ ਤਨ ਕੋ ਚਾਮੁ । ” 
-ਸਲੋ ਕਬ, ੬੩:੨ (1367) 


“ਚੋਆ ਚੰਦਨੁ ਬਹੁ ਘਣਾ ਪਾਨਾ ਨਾਲਿ ਕਪੂਰੁ। ” 


-ਸਿਰੀ ੧, ੧੩, ੪:੨ (19) 


“ਸਤੁ ਸੰਤੋਖੁ ਦੀਆ ਗੁਰਿ ਪੂਰੈ ਨਾਮੁ ਅੰਮ੍ਰਿਤੁ ਪੀ ਪਾਨਾਂ ਹੇ। ” 
-ਮਾਰੂ ੫, ਸੋਲਾ ੪, ੭:੩ (1075) 


(1) ਕਪੜੇ ਨੂੰ ਉਣਨ ਲਗਿਆ ਲਾਈ ਜਾਂਦੀ ਮਾਇਆ 

-ਗੋਂਡ ਕਬ, ੬, ੧੧ (871) 
(2) ਪੀਣਾ 
“ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ। ” 

-ਸਲੋ ਕਬ, ੨੩੩੪੧ (1377) 


ਪਾਣੀ, ਜਲ 
“ਜਿਉ ਭਏ ਦਾਦੁਰ ਪਾਨੀ ਮਾਹੀ। ” 
-ਗਉ ਕਬ, ੫, ੧:੨ (324) 
“ਪਾਨੀ ਮੈਲਾ ਮਾਟੀ ਗੋਰੀ। ” (ਭਾਵ ਪਿਤਾ ਦਾ ਵੀਰਜ) 
-ਗਉ ਕਬ, ੬੦, ੧:੧ (336) 
“ਪਾਨੀ ਪਖਾ ਕਹਉ ਤਜਿ ਅਭਿਮਾਨੁ। ” (ਪਾਣੀ ਪਿਆਉਣ/ਢੋਣ ਦੀ ਸੇਵਾ) 
-ਆਸਾ ੫, ੮੪, ੧:੩ (391) 
“ਇਕਤੁ ਪਤਰਿ ਭਰਿ ਉਰਕਟ ਕੁਰਕਟ ਇਕਤੁ ਪਤਰਿ ਭਰਿ ਪਾਨੀ। ” (ਭਾਵ 
ਸ਼ਰਾਬ) 
-ਆਸਾ ਕਬ, ੪, ੧:੧ (476) 
“ਇਸੁ ਪਾਨੀ ਤੇ ਜਿਨਿ ਤੂ ਘਰਿਆ। ” (ਭਾਵ ਰਕਤ ਬੂੰਦ) 
-ਰਾਮ ੫. ਅਸ ੨, ੧:੧ (913) 


“ਤਬ ਤੇਰੀ ਓਕ ਕੋਈ ਪਾਨੀਓ ਨ ਪਾਵੈ । ” 
-ਸੋਰ ਕਬ, ੯, ੨੨ (656) 





2746 


-ਗੋਂਡ ਨਾਮ, ੪, ੧":੧ (874) 

-ਗੋੱਡ ੫, ੧੧, ੧":੨ (865) 
“ਦਾਸ ਦਾਸਨ ਕੇ ਪਾਨੀਹਾਰੇ। ” (ਪਾਣੀ ਢੋਣ ਵਾਲੇ) 

-ਗਉ ੫. ਬਾਅ ੨੩੦੨ (254) 
“ਤੁਮਰੋ ਦੂਧੁ ਬਿਦਰ ਕੋ ਪਾਨੋ ਅੰਮ੍ਰਿਤੁ ਕਰਿ ਮੈ ਮਾਨਿਆ। ” 


-ਮਾਰੂ ਕਬ, ੯, ੧:੨ (1105) 


-ਜਪੁ ੧, ੮:੬ (2) 


-ਸਸ ੫. ੧੦੧੧ (1354) 


“ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ। ” 
-ਸੋਰ ੫, ੧੭, ੧੨ (613) 


ਪਾਪੀਆੰਂ/ਦੁਸ਼ ਕਰਮੀਆਂ ਨੂੰ, ਪਾਪ ਗੂਹਤਾਂ ਨੂੰ 
“ਤੁਮ ਸਰਣਾਗਤਿ ਪ੍ਰਤਿਪਾਲਕ ਸੁਆਮੀ ਹਮ ਰਾਖਹੁ ਵਡ ਪਾਪਗੇ। ” 
-ਨਟ ੪, ੪, ੧:੨ (976) 
ਪਾਪੜਿਆ --- ਪਾਪਾਂ ਨੂੰ 
“ਪਾਪੜਿਆ ਪਛਾੜਿ ਬਾਣੁ ਸਚਾਵਾ ਸੰਨ੍ਹਿ ਕੈ। ” 
-ਗੂਜ ੫. ਵਾਰ ੧੩ਸ, ੫. ੨:੧ (521) 
(1) ਕੁਕਰਮਾਂ, “ਪਾਪ ” ਦਾ ਬਹੁ ਵਚਨ 
“ਭਰੀਐ ਮਤਿ ਪਾਪਾ ਕੈ ਸੰਗਿ। ” 
-ਜਪੁ ੧, ੨੦੪੫ (4) 
“ਸਾਧਸੰਗਿ ਪਾਪਾ ਮਲੁ ਖੋਵੈ। ” (ਪਾਪਾਂ ਦੀ) 
-ਗਉ ੫. ਸੁਖ ੯, ੩:੫ (274) 
ਹੋਰ ਰੂਪ: 





2747 


ਪਾਪਾਂ - 
“ਨਾਨਕ ਅਗੈ ਊਤਮ ਸੇਈ ਜਿ ਪਾਪਾਂ ਪੰਦਿ ਨ ਦੇਹੀ। ” (ਪਾਪਾਂ ਦੀ/ਵਾਲੀ) 
-ਸਿਰੀ ੪, ਵਾਰ ੨੦ਸ, ੧, ੧:੪ (91) 


ਪਾਪਾਤਮਾ --- ਜੋ ਸਦਾ ਪਾਪਾਂ ਵੱਲ ਰੁਚਿਤ ਰਹੇ 
“ਹੇ ਜਨਮ ਮਰਣ ਮੂਲੰ ਅਹੰਕਾਰੰ ਪਾਪਾਤਮਾ। ”” 
-ਸਸ ੫. ੪੯੧ (1358) 


“ਅੰਨਾ ਬੋਲਾ ਕਿਛੁ ਨਦਰਿ ਨ ਆਵੈ ਮਨਮੁਖ ਪਾਪਿ ਪਚਾਵਣਿਆ। ”” 
-ਮਾਝ ੩, ਅਸ ੪, ੪:੩ (111) 
“ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ ਪਾਪਿ ਕਮਾਵੈ ਪਾਪੀ ਜਾਣੀਐ। ” (ਪਾਪ ਦੇ 
ਕਰਨ ਨਾਲ) 
-ਮਾਝ ੧, ਵਾਰ ੨ਸ, ੨, ੨:੪ (138) 
“ਬਿਨੁ ਹਰਿ ਸਿਮਰਣ ਪਾਪਿ ਸੰਤਾਪੀ। ” (ਪਾਪ ਕਰਨ ਕਰਕੇ) 
-ਆਸਾ ੧, ੨੪, ੨੨ (356) 
ਪਾਪਿਸਟ - ਵਡੇ ਪਾਪੀ, ਮਹਾਂ ਪਾਪੀ 
“ਹਰਿ ਜੀਉ ਤਿਨ ਕਾ ਦਰਸਨੁ ਨਾ ਕਰਹੁ ਪਾਪਿਸਟ ਹਤਿਆਰੀ। ” 
-ਸੋਰ ੪, ਵਾਰ ੨੩੨ (651) 
ਪਾਪੀ - ਕੁਕਰਮੀ, ਦੁਸ਼ਕਰਮ ਕਰਨ ਵਾਲੇ, ਪਾਪ ਕਰਨ ਵਾਲਾ 
“ਸਚਾ ਸਾਹਿਬੁ ਸਚੁ ਨਿਆਉ ਪਾਪੀ ਨਰੁ ਹਾਰਦਾ। ” 
-ਸਿਰੀ ੪, ਵਾਰ ੧੮:੪ (90) 


ਹੋਰ ਰੂਪ: 
ਪਾਪੀਆ - 
“ਪਾਪੀਆ ਨੋ ਨ ਦੇਈ ਥਿਰੁ ਰਹਣਿ ਚੁਣਿ ਨਰਕ ਘੋਰਿ ਚਾਲਿਅਨੁ। ” (ਪਾਪੀ ਦਾ 
ਬਹੁ-ਵਚਨ) 


-ਸਿਰੀ ੪, ਵਾਰ ੧੯:੪ (90) 


-ਆਸਾਂ ਰਵਿ, ੨, ੩:੨ (486) 


-ਮਾਝ ੩, ਅਸ ੨੮, ੪:੧ (126) 


-ਸਿਰੀ ੩, ੫੬, ੪੨ (36) 
“ਪਾਪਿ ਲਦੇ ਪਾਪੇ ਪਾਸਾਰਾ। ” (ਪਾਪ ਦਾ ਹੀ) 
-ਰਾਮ ੧, ਓਅੰ ੩੮੨ (935) 





27468 


“ਹਰਿ ਤੁਧਨੋ ਕਰਹਿ ਸਭ ਨਮਸਕਾਰੁ ਜਿਨਿ ਪਾਧੈ ਤੇ ਰਾਖਿਆ।” 
-ਸਿਰੀ ੪, ਵਾਰ ੧੭:੨ (90) 
“ਅਠਸਠਿ ਤੀਰਥ ਭਰਮਿ ਵਿਗੂਚਹਿ ਕਿਉ ਮਲੁ ਧੋਂਧੈ ਪਾਪੈ। ” (ਪਾਪ ਦੀ) 
-ਮਾਰੂ ੧, ਅਸ ੭, ੩:੪ (1013) 
“ਜੋ ਨਰੁ ਉਸ ਦੀ ਸਰਣੀ ਪਰੈ ਤਿਸੁ ਕੰਬਹਿ ਪਾਪੈ। ” (ਪਾਪ) 
-ਮਾਰੂ ੫, ਵਾਰ ੮:੩ (1097) 


“ਪਾਧੋ ਪਾਪੁ ਕਮਾਵਦੇ ਪਾਪੇ ਪਚਹਿ ਪਚਾਇ। ”” 
-ਸਿਰੀ ੩, ੫੬, ੪:੨ (36) 


-ਗਉ ੫. ਬਾਅ ੩:੩ (250) 


“ਕੁਲ ਸੰਬੂਹ ਸਮੁਧਰੇ ਪਾਯਉ ਨਾਮ ਨਿਵਾਸੁ । ” 
-ਸਵ ੩, ੮:੩ (1393) 


“ਇਨਿ ਸਤਗੁਰੁ ਸੇਵਿ ਸਬਦ ਰਸੁ ਪਾਯਾ ਨਾਮੁ ਨਿਰੰਜਨ ਉਰਿਧਰਿਆ। ”” 
-ਸਵ ੪, ਕਲ ੧:੧੦ (1396) 


“ਗੁਣ ਗਾਵਹਿ ਪਾਯਾਲਿ ਭਗਤ ਨਾਗਾਦਿ ਭਯੰਗਮ। ?? 
-ਸਵ ੧, ੯:੧ (1390) 


“ਸੁਖੁ ਪ੍ਰਭ ਸਿਮਰਨ ਕਾ ਅੰਤੁ ਨ ਪਾਰ। ”? 

-ਗਉ ੫. ਸੁਖ ੧, ੭:੮ (263) 
(2) ਦੂਜਾ ਕਿਨਾਰਾ, ਪਰਲਾ ਕਿਨਾਰਾ ਭਾਵ ਪਰਲੋਕ 
“ਕਹਿ ਕਬੀਰ ਉਰਵਾਰ ਨ ਪਾਰ। ” 

-ਗਉ ਕਬ, ਥਿਤੀ ੧ਸ:੨ (343) 
“ਉਰਵਾਰ ਪਾਰ ਕੇ ਦਾਨੀਆ ਲਿਖਿ ਲੇਹੁ ਆਨ ਪਤਾਲੂ। ” (ਲੋਕ ਪ੍ਲੋਕ) 

-ਗਉ ਰਵਿ, ੧, ੩, ੧ (346) 

ਹੋਰ ਰੂਪ: 


ਪਾਰ - 
“ਕਰਿ ਕਰਤਾ ਉਤਰਸਿ ਪਾਰੰ। ” (ਪਰਲੇ ਕੰਢੇ) 


-ਰਾਮ ਕਬ, ੧੦, ੪੨ (972) 
ਮੰਨਿਆ ਜਾਂਦਾ ਉਹ ਪਥਰ ਜਿਸ ਦੀ ਛੋਹ ਨਾਲ ਲੋਹਾ ਸੋਨਾ ਬਣ ਜਾਂਦਾ ਹੈ। 
“ਗੁਰਦੇਵ ਸਾਂਤਿ ਸਤਿ ਬੁਧਿ ਮੂਰਤਿ ਗੁਰਦੇਵ ਪਾਰਸ ਪਰਸ ਪਰਾ। ”” 





2749 


-ਗਉ ੫. ਬਾਅ ੧ਸ:੪ (250) 
“ਮੈਲਾ ਉਜਲੂ ਤਾ ਥੀਐ ਪਾਰਸ ਸੰਗਿ ਭੀਜੈ। ” (ਭਾਵ ਗੁਰੁ ਪਾਰਸ) 
੍‌੍ -ਮਾਰੂ ੧, ਅਸ ੬, ੭੨ (1012) 
ਪਾਰਸਹਿ ---- ਪਾਰਸ ਨਾਲ 
“ਲੋਹਾ ਕੰਚਨੁ ਹਿਰਨ ਹੋਇ ਕੈਸੇ ਜਉ ਪਾਰਸਹਿ ਨ ਪਰਸੈ। ”” 
-ਰਾਮ ਰਵਿ, ੧, ੧:੨ (973) 


“ਪਾਰਸਿ ਪਰਸਿਐ ਪਾਰਸੁ ਹੋਇ ਜੋਤੀ ਜੋਤਿ ਸਮਾਇ। ” (ਭਾਵ ਗੁਰੂ ਦੇ ਮਿਲਾਪ 


-ਸਿਰੀ ੩, ੩੬, ੪:੩ (27) 


“ਨਿਜ ਘਰਿ ਪਾਰਸੁ ਤਜਹੁ ਗੁਨ ਆਨ। ” (ਭਾਵ ਪ੍ਰਭੂ) 
-ਗਉ ਕਬ, ੯, ੩:੨ (325) 
“ਪਾਰਸੁ ਪਰਸਿ ਪਰਮ ਪਦੁ ਪਾਵੈ। ” (ਗੁਰੂ ਰੂਪ ਪਾਰਸ) 
-ਆਸਾ ੧, ਅਸ ੧, ੨:੪ (411) 


“ਵਿਣੁ ਪਾਰਸੈ ਪੂਜ ਨ ਹੋਵਈ ਵਿਣੁ ਮਨ ਪਰਚੇ ਅਵਰਾ ਸਮਝਾਏ । ” 
-ਗੂਜ ੩, ੭, ੩:੧ (491) 


“ਕਬੀਰ ਰਾਮ ਰਤਨੁ ਮੁਖੁ ਕੋਥਰੀ ਪਾਰਖ ਆਗੈ ਖੋਲਿ। ” 
-ਸਲੋ ਕਬ, ੨੨੫੯੧ (1376) 


--- ਪਰਖਨ ਵਾਲਾ, ਭਾਵ ਸੂਝਵਾਣ 
“ਪਾਰਖੀਆ ਵਥੁ ਸਮਾਲਿ ਲਈ ਗੁਰ ਸੋਝੀ ਹੋਈ। ? 
-ਆਸਾ ੩, ਅਸ ੨੮, ੪੧੧ (425) 
ਪਰਖ ਕਰਨ ਵਾਲਾ, ਪਾਰਖੂ 
“ਨਾਨਕ ਪਾਰਖੁ ਆਪਿ ਜਿਨਿ ਖੋਟਾ ਖਰਾ ਪਛਾਣਿਆ। ” 
-ਮਾਝ ੧, ਵਾਰ ੧੩:੮ (144) 
ਹੋਰ ਰੁਪ: 
ਪਾਰਖੂ - 
“ਆਪੇ ਪਰਖੇ ਪਾਰਖੂ ਪਵੈ ਖਜਾਨੈ ਰਾਸਿ। ” 
-ਸਿਰੀ ੧, ਅਸ ੧੩, ੪:੩ (61) 
--- ਪਾਰ ਪੂਜਾ ਭਾਵ ਮੁਕਤ 
“ਨਾਨਕ ਸੋ ਪਾਰੰਗਤਿ ਹੋਇ। ”” 
-ਰਾਮ ੧, ਅਸ 2੭, ੪:੬ (878) 





2750 


““ਦੇ ਗੁਨਾ ਸਤਿ ਭੈਣ ਭਰਾਵ ਹੈ ਪਾਰੰਗਤਿ ਦਾਨੁ ਪੜੀਵਦੇ। ” (ਪੂਰੀ ਪੈਣੀ, ਕਬੂਲ 
ਹੋਣਾ) 
-ਰਾਮ ਬਸ, ੧:੨ (966) 


ਪਾਰਗਰਾਮ _-- (ਸੰ. =) ਪਾਰ ਜਾਣ ਵਾਲਾ 


ਪਾਰਗਰਾਮਨੋ 


“ਸਾਧੂ ਸੰਗਤਿ ਪਾਰਗਰਾਮ। ” (ਪਾਰ/ਮੁਕਤ ਹੋਈਦਾ ਹੈ) 
-ਬਸੰ ੫, ੮, ੩:੪ (1182) 


ਪਾਰ ਕਰਨ ਵਾਲਾ 
“ਸਾਗਰ ਲਹਰਿ ਸੰਸਾ ਸੰਸਾਰੁ ਗੁਰੁ ਬੋਹਿਥੁ ਪਾਰਗਰਾਮਨੋ । ” 
-ਗਉਂ ੫, ੧੪੦, ੧":੧ (210) 


ਪਾਰਗਰਾਮੀ -- (1) ਪਾਰ ਹੋਇਆ ਭਾਵ ਮੁਕਤ 


“ਨਾਨਕੁ ਕਹਤੋ ਇਹੁ ਬੀਚਾਰਾ ਜਿ ਕਮਾਵੈ ਸੁ ਪਾਰਗਰਾਮੀ। ” 
-ਗਉ ੫, ੧੬੪, ੪:੧ (216) 
ਹੋਰ ਰੂਪ: 
ਪਾਰਗਿਰਾਮੀ - 
“ਜਿਨਿ ਸੇਵਿਆ ਸੇ ਪਾਰਗਿਰਾਮੀ ਕਾਰਜ ਸਗਲੇ ਥੀਏ ਜੀਉ। ” 
-ਮਾਝ ੫, ੩੫, ੩:੩ (104) 
(2) ਮੁਕਤੀ ਦਾਤਾ, ਪਾਰ ਕਰਨ ਵਾਲਾ 
“ਨਾਵ ਰੂਪ ਸਾਧਸੰਗ ਨਾਨਕ ਪਾਰਗਰਾਮੀ। ” 
-ਸਾਰ ੫, ੧੩੪, ੨:੩ (1230) 
ਹੋਰ ਰੂਪ: 
ਪਾਰਗਿਰਾਮ - 
“ਪਾਹਣ ਨਾਵ ਨ ਪਾਰਗਿਰਾਮੀ। ” (ਪਾਰ ਜਾਣ ਵਾਲੀ) 
-ਸੂਹੀ ੫, ੯, ੩੨ (739) 


“ਮਿਥਿਆ ਮੋਹ ਬੰਧਹਿ ਨਿਤ ਪਾਰਚ। (ਭਾਵ ਕਮਰ ਬੰਨਦਾ ਹੈ, ਦੁਨਿਆਵੀ ਕੰਮਾਂ 
ਲਈ ਤਤਪਰ ਹੁੰਦਾ ਹੈ) 
-ਸੂਹੀ ੫, ੩੩, ੧੧੨ (743) 


ਪਾਰਜਾਤ ---- ਮਨੋਕਾਮਨਾ ਪੂਰੀਆਂ ਕਰਨ ਵਾਲਾ ਸਮੁੰਦਰ ਤੋ" ਨਿਕਲਿਆ ਇੰਦਰ ਦੇਵਤੇ ਦੇ ਬਾਗ ਵਿਚ 
ਸਥਿਤ ਇਕ ਬ੍ਰਿਛ 
“ਚਾਰ ਪਦਾਰਥ ਅਸਟ ਮਹਾ ਸਿਧਿ ਕਾਮਧੇਨੁ ਪਾਰਜਾਤ ਹਰਿ ਹਰਿ ਰੁਖੁ।” 

-ਟੋਡੀ ੫, ੨੯, ੨:੧ (717) 


ਹੋਰ ਰੂਪ: 
ਪਾਰਜਾਤੁ - 
“ਗੁਰੁ ਤੀਰਥ ਗੁਰੁ ਪਾਰਜਾਤੁ ਗੁਰੁ ਮਨਸਾ ਪੂਰਣਹਾਰੁ । ” 
-ਸਿਰੀ ੫, ੯੯, ੩:੧ (52) 





ਪਤ 


੫ 


ਭਰੋਸਾ, ਆਸਰਾ 
“ਇਕਿ ਭੂਖੇ ਇਕਿ ਤ੍ਰਿਪਤਿ ਅਘਾਏ ਸਭਸੈ ਤੇਰਾ ਪਾਰਣਾ। ” 
-ਮਾਰੂ ੫, ਸੋਲਾ ੬, ੩:੩ (1077) 


ਪ੍ਰਿਥਾ (ਕੁੰਤੀ) ਦਾ ਪੁਤਰ ਅਰਜਨ 
“ਗੁਰੁ ਅਰਜੁਨੁ ਪੁਰਖੁ ਪੁਮਾਣੁ ਪਾਰਥਉ ਚਾਲੈ ਨਾਹੀ। ? 
-ਸਵ ੫. ਕਲ ੯, ੧੧ (1408) 


ਪਰਦਾ 
“ਹੋਇ ਕ੍ਰਿਪਾਲ ਗੁਰ ਲਾਹਿ ਪਾਰਦੋ ਮਿਲਉ ਲਾਲ ਮਨੁ ਹਰੀਆ। ” 
-ਸਾਰ ੫, ੨੪, ੧੨ (1209) 


ਹਿਮਾਲੀਆ ਪਰਬਤ ਦੀ ਪੁਤਰੀ ਓਮਾ ਜੋ ਸ਼ਿਵਜੀ ਨਾਲ ਵਿਆਹੀ ਗਈ, ਸ਼ਿਵਜੀ ਦੀ 
ਪਤਨੀ 
“ਗੁਰ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ। ” 
-ਜਪੁ ੧, ੫੮ (2) 

ਬ੍ਰਹਮ ਜੋ ਸਰਬ ਅਵਸਥਾ ਤੋਂ ਪਰੇ ਹੈ, ਪ੍ਰਭੂ 
“ਰੰਗੁ ਨ ਲਗੀ ਪਾਰਬੁਹਮ ਤਾ ਸਰਪਰ ਨਰਕੇ ਜਾਇ। ”” 

-ਸਿਰੀ ੫, ਅਸ ੨੬, ੫:੪ (70) 
ਹੋਰ ਰੂਪ: 


2 


ਪਾਰਬ੍ਰਹਮ - 


“ਸਿਰ ਮਸੂਕ ਰਖ਼੍ਾ ਪਾਰਬ੍ਰਹਮ ਹਸੂ ਕਾਯਾ ਰਖ੍ਹਾ ਪਰਮੇਸੂਰਹ। ” 
-ਸਸ ੫. ੫੨੯੧ (1358) 


ਪਾਰਬ੍ਰਹਮ ਦਾ/ਵਲ 
“ਨਾਨਕ ਤਿਨ ਸਦ ਬਲਿਹਾਰੰ ਜਿਨਾ ਧਿਆਨੁ ਪਾਰਬੁਹਮਣਹ। ” 
-ਜੈਤ ੫, ਵਾਰ ੧੪ਸ, ੫, ੧:੨ (709) 


-ਗਉ ੫. ਅਸ ੧, ੪:੪ (235) 


ਪਾਰਬ੍ਹਮਿ - 
“ਪਾਰਬ੍ਰਹਮਿ ਪੁਭਿ ਮੇਘੁ ਪਠਾਇਆ। ” (ਪਾਰਬ੍ਰਹਮ ਨੇ) 
-ਮਾਝ ੫, ੪੧, ੧:੧ (106) 
“ਪਾਰਬ੍ਰਹਮਿ ਸਾ ਅਗਨਿ ਮਹਿ ਸਾੜੀ। ”” 
-ਗਉ ੫. ੧੬੭, ੧੨ (199) 
ਪਾਰਬ੍ਰਹਮੁ - 
“ਤੂੰ ਪਾਰਬ੍ਰਹਮੁ ਬੇਅੰਤੁ ਬੇਅੰਤੁ ਜੀ ਤੇਰੇ ਕਿਆ ਗੁਣ ਆਖਿ ਵਖਾਣਾ। ”” 


-ਆਸਾ ੪, ਸੋਪ ੧, ੨:੪ (11) 





ਪੰਧ 


-<੨- ਮਲੀਨਤਾ ਤੋ ਪਰੇ, ਨਿਰਮਲ 
“ਲੈ ਨ ਲਾਛੇ ਪਾਰਮਲੋ ਪਰਮਲੀਓ ਬੈਠੋ ਰੀ ਆਈ। ” 
-ਗੂਜ ਨਾਮ, ੨, ੧:੧ (525) 
(1) ਅੰਤ, ਪਾਰ, ਹਦ 
“ਹਰਿ ਆਪੇ ਨਾਨਕ ਪਾਵੈ ਪਾਰਾ। ? 
-ਗਉ ੪, ੪੪, ੪:੩ (165) 
(2) ਪਾਰਲਾ ਕੰਢਾ, ਪਾਰਲਾ ਪਾਸਾ 
“ਗੁਰਮੁਖਿ ਭਉਜਲੁ ਉਤਰਹੁ ਪਾਰਾ। ” (ਭਾਵ ਮੁਕਤ ਹੋਵੇ) 
-ਗਉ ੩, ਅਸ ੨, ੧":੨ (230) 
ਪਾਰਾਵਰਿਆ - ਪਾਰਾਵਾਰ, ਅੰਤ (ਵਿਸਤਾਰ) 
“ਜਨ ਨਾਨਕ ਬਲਿ ਬਲਿ ਸਦ ਬਲਿ ਜਾਈਐ ਤੇਰਾ ਅੰਤੁ ਨ ਪਾਰਾਵਾਰਿਆ। ?” 


-ਗੂਜ ੫, ਸੋਦ ੫, ੪:੨ (10) 


ਪਾਰਾਵਾਰ --- ਉਰਲਾ ਤੇ ਪਰਲਾ ਕੰਡਾ, ਹਦ ਬੰਨਾ, ਵਿਸਤਾਰ ਦਾ ਅੰਤ, ਸੀਮਾ 
“ਉਸਤਤਿ ਕਰਹਿ ਅਨੇਕ ਜਨ ਅੰਤੁ ਨ ਪਾਰਾਵਾਰ । ” 
-ਗਉ ੫. ਸੁਖ ੧੦ਸ:੧ (275) 


-ਗਉ ੫. ਬਾਅ ੨:੮ (250) 


“ਅਟਲੁ ਅਥਾਹੁ ਅਤੋਲੂ ਤੂ ਤੇਰਾ ਅੰਤੁ ਨ ਪਾਰਾਵਰਿਆ। ” 
-ਰਾਮ ਕਬ, ਵਾਰ ੭:੪ (968) 


ਪਾਰਾਵਾਰੀ - 
“ਕੀਮਤਿ ਕਉਣੁ ਕਰੇ ਤੇਰੀ ਕਰਤੇ ਪ੍ਰਭ ਅੰਤੁ ਨ ਪਾਰਾਵਾਰੀ। ” 
-ਰਾਮ ੫. ਅਸ ੮, ੭੧ (916) 
ਪਾਰਾਵਾਰੁ - 
“ਲਿਖੁ ਨਾਮੁ ਸਾਲਾਹ ਲਿਖੁ ਲਿਖੁ ਅੰਤੁ ਨ ਪਾਰਾਵਾਰੁ । ” 
-ਸਿਰੀ ੧, ੬, ੧:੩ (16) 
“ਨਾਨਕ ਨਾਮੁ ਸਲਾਹਿ ਤੂੰ ਅੰਤੁ ਨ ਪਾਰਾਵਾਰੁ । ” 
-ਸਿਰੀ ੩, ੫੭, ੪:੩ (36) 
ਪਾਰਾਵਾਰੇ - 
“ਗਹਿਰ ਗੰਭੀਰ ਬਿਅੰਤ ਗੁਸਾਈ ਅੰਤੁ ਨਹੀ ਕਿਛੁ ਪਾਰਾਵਾਰੇ । ” 
-ਆਸਾ ੫, ੩੬, ੪੧੧ (379) 


“ਬਾਹ ਪਕੜਿ ਗੁਰਿ ਕਾਢਿਆ ਸੋਈ ਉਤਰਿਆ ਪਾਰਿ। ” (ਭਾਵ ਮੁਕਤ ਹੋ ਗਿਆ) 
-ਸਿਰੀ ੫, ੭੬, ੩:੩ (44) 
(2) ਭਾਵ ਪਰਲੋਕ 





ਪੀ 


“ਉਰਵਾਰਿ ਪਾਰਿ ਸਭ ਏਕੋ ਦਾਨੀ। ? 

-ਗਉ ਕਬ, ੬੧, ੪:੨ (337) 
(3) ਭਾਵ (ਵਸ) ਚਲੇ, ਹੋ ਸਕੇ 
“ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ। ” 

-ਬਿਹਾ ੪, ਵਾਰ ੧੬ਸ, ੩, ੧:੫ (554) 

“ਸਾਕਤ ਸੰਗੁ ਨ ਕੀਜਈ ਪਿਆਰੇ ਜੇ ਕਾ ਪਾਰਿ ਵਸਾਇ। ? 

-ਸੋਰ ੫, ਅਸ ੨, ੫:੧ (641) 
(4) ਪਾ ਕੇ ਭਾਵ ਮਾਰ ਕੇ 
“ਬਾਟ ਪਾਰਿ ਘਰੁ ਮੂਸਿ ਬਿਰਾਨੋ ਪੇਟੁ ਭਰੇ ਅਪ੍ਰਾਧੀ। ” 

-ਸਾਰ ਪਰ, ੧, ੨:੧ (1253) 


ਪਾਇਆ, ਕੀਤਾ 
“ਪਲੁ ਪਲੁ ਹਰਿ ਜੀ ਤੇ ਅੰਤਰੁ ਪਾਰਿਓ। ” 


-ਜੈਤ ਰਵਿ, ੧, ੨:੨ (710) 


-ਗਉ ਕਬ, ੧੫, ੪:੨ (326) 


“ਪ੍ਰਾਨ ਮਾਨ ਦਾਨ ਮਗ ਜੋਹਨ ਹੀਤੁ ਚੀਤੁ ਦੇ ਲੇ ਲੇ ਪਾਰੀ। ” 
-ਸਮੁਂ ੫, ੬":੧ (1388) 


-੮੮- ਪਾਣਿਆ 
“ਖੋਜਤ ਫਿਰੇ ਅਸੰਖ ਅੰਤੁ ਨ ਪਾਰੀਆ। ? 
-ਮਾਝ ੩, ਅਸ ੧੨, ੧:੧ (240) 


“ਧਾਤੁਰ ਬਾਜੀ ਪਲਚਿ ਰਹੇ ਨ ਉਰਵਾਰੁ ਨ ਪਾਰੁ। ? (ਭਾਵ ਪਰਲੋਕ) 
-ਸਿਰੀ ੩, ੪੦, ੩:੩ (29) 
“ਮਾਇਆ ਮੋਹੁ ਗੁਬਾਰੁ ਹੈ ਤਿਸ ਦਾ ਨ ਦਿਸੈ ਉਰਵਾਰੁ ਨ ਪਾਰੁ। ? (ਪਾਰਲਾ ਕੰਢਾ) 
-ਸਿਰੀ ੪, ਵਾਰ ੧੬ਸ, ੩, ੨:੧ (89) 
(2) ਹਦ, ਹਦਬੰਨਾ, ਅੰਤ 
“ਪਾਰਬ੍ਰਹਮ ਕਾ ਅੰਤੁ ਨ ਪਾਰੁ। ” 
-ਗਉ ੫, ਅਸ ੪, ੮:੧ (237) 
“ਮਿਲਿ ਗੁਰ ਸੰਗਤਿ ਪਾਵਉ ਪਾਰੁ। ? (ਅੰਤ, ਹਦਬੰਦਾ) 
-ਆਸਾ ੧, ੧੫, ੩੪ (353) 
“ਪਾਰੁ ਨ ਪਾਂਵੈ ਕੋ ਧਰਨੀਧਰ ਮੰਤ। ” (ਭਾਵ ਭੇਤ ਪਾ ਸਕਨਾਂ) 
-ਭੈਰ ਕਬ, ੧, ੩:੪ (1162) 
ਪਾਰੇ - 
(1) ਪਾਰ, ਪਰਲੇ ਕੰਢੇ 
“ਨਾਮਿ ਰਤੇ ਭਉਜਲ ਉਤਰਹਿ ਪਾਰੇ। ” (ਭਾਵ ਮੁਕਤ ਹੋ) 
-ਗਉ ੩, ੩੩, ੨:੪ (161) 





2754 


“ਭਰਮਿ ਭੁਲਾਣੇ ਸਿ ਮਨਮੁਖ ਕਹੀਅਹਿ ਨਾ ਉਰਵਾਰਿ ਨ ਪਾਰੇ । ” 
-ਬਿਲਾ ੩, ੧, ੩:੩ (797) 
“ਮਾਰਗੁ ਪੰਥੁ ਨ ਜਾਣਉ ਵਿਖੜਾ ਕਿਉ ਪਾਈਐ ਪਿਰੁ ਪਾਰੇ। ” (ਪਰਲੇ ਕੰਢੇ/ਪਾਸੇ) 
-ਤੁਖਾ ੧, ਛੰਤ ੪, ੩:੪ (1111) 
(2) ਹਦਬੰਨਾ 
“ਕੋਟਿ ਕੋਟਿ ਤੇਤੀਸ ਧਿਆਵਹਿ ਤਾ ਕਾ ਅੰਤੁ ਨ ਪਾਵਹਿ ਪਾਰੇ । ” 
-ਰਾਮ ੪, ੬, ੨੧ (882) 


(1) ਪਾਰ ਕਰ, ਪਾਰਲੇ ਕੰਢੇ ਲਾ 
“ਹਮ ਬਾਰਿਕ ਦੀਨ ਪਿਤਾ ਪ੍ਰਭ ਮੇਰੇ ਜਿਉ ਜਾਨਹਿ ਤਿਉ ਪਾਰੈ। ” 
-ਸਾਰ ੫, ੫੨, ੧੧੨ (1214) 
(2) ਪਾਰਾਵਾਰ, ਹਦਬੰਨਾ 
“ਕਵਨ ਕਵਨ ਕਵਨ ਗੁਨ ਕਹੀਐ ਅੰਤੁ ਨਹੀ ਕਛੁ ਪਾਰੈ । ”? 
-ਕਾਨਾ ੫, ੨੦, ੧:੧ (1302) 


“ਹਮ ਮੁਰਖ ਕਿਛੁਅ ਨ ਜਾਣ ਹਾ ਕਿਵ ਪਾਵਹ ਪਾਰੋ । ” 
ਰਹ ਰਹ -ਆਸਾ ੪, ਛੰਤ ੧੭, ੩:੩ (450) 
(2) ਪਾਰਾਵਾਰ, ਹਦ ਬੰਨਾ 
“ਸੋ ਹਰਿ ਹਰਿ ਤੁਮ ਸਦ ਹੀ ਜਾਪਹੁ ਜਾ ਕਾ ਅੰਤੁ ਨ ਪਾਰੋ। ” 
-ਗੂਜ ੫, ੪, ੧:੨ (496) 


“ਪਾਰੋਸੀ ਕੇ ਜੋ ਹੂਆ ਤੂ ਅਪਨੇ ਭੀ ਜਾਨੁ। ” 


-ਸਲੋ ਕਬ, ੧੬੭੨ (1373) 


“ਹਿਰਦੈ ਚਰਣ ਸਬਦੁ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ”” 

-ਧਨਾ ੫, ੩੮, ੨:੨ (680) 
(2) ਪਾਲਕ, ਪਾਲਣਹਾਰ 
“ਜਿਉ ਰਾਖੈ ਮਹਤਾਰੀ ਬਾਰਿਕ ਕਉ ਤੈਸੇ ਹੀ ਪ੍ਰਭ ਪਾਲ। ”” 

-ਧਨਾ ੫, ੩੯, ੧":੨ (680) 
(3) ਦਾਮਨ, ਪੱਲੇ 
“ਜਗਤ ਉਧਾਰਨ ਸਾਧ ਪਭ ਤਿਨ ਲਾਗਹੁ ਪਾਲ। ”” 

-ਬਿਲਾ ੫, ੪੧, ੨:੧ (811) 
(4) ਬਾਦਬਾਨ 
“ਉਧਰੇ ਭੂਮ ਮੋਹ ਸਾਗਰ। ” 
“ਲਗਿ ਸੰਤਨਾ ਪਰ ਪਾਲ। ”” 

-ਕੇਦਾ ੫, ੨, ੨੬ (1119) 


“ਅਹਿਨਿਸਿ ਪਾਲਹਿ ਰਾਖਿ ਲੇਹਿ ਆਤਮ ਸੁਖੁ ਸਾਰਾ। ? 





ਪਉ 


-ਗਉ ੧, ਅਸ ੧੭, ੧੨ (228) 


“ਅੰਡਜ ਜੇਰਜ ਸੇਤਜ ਉਤਭੁਜ ਬਹੁ ਪਰਕਾਰੀ ਪਾਲਕਾ। ”” 
-ਮਾਰੂ ੫, ਸੋਲਾ ੧੩, ੪:੩ (1085) 


-ਮਾਰੂ ੫, ਸੋਲਾ ੬, ੯:੩ (1077) 


“ਜਿਉ ਜਨਨੀ ਗਰਭੁ ਪਾਲਤੀ ਸੁਤ ਕੀ ਕਰਿ ਆਸਾ। ” 
-ਗਉ ੪, ੪੬, ੧:੧ (165) 
ਹੋਰ ਰੂਪ: 
ਪਾਲਤੇ - 
“ਸਰਣਾਗਤੀ ਪ੍ਰਭ ਪਾਲਤੇ ਹਰਿ ਭਗਤਿ ਵਛਲੁ ਨਾਇਆ। ”” (ਪਾਲਦੇ ਹਨ) 
-ਮਾਲੀ ੪, ੧, ੨:੧ (984) 


“ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦੁ। ?” 
-ਸਿਰੀ ੫, ੮੩, ੪:੪ (47) 


(1) ਪਾਲਣ ਹਾਰ 
“'ਦਰਬਾਰਨ ਮਹਿ ਤੇਰੋ ਦਰਬਾਰਾ ਸਰਨ ਪਾਲਨ ਟੀਕਾ । ”” 
-ਗੂਜ ੫. ਅਸ ੧, ੫:੧ (507) 


(2) ਪੰਘੂੜਾ, ਪਾਲਨਾ 
“ਕਹਤ ਨਾਮਦੇਉ ਸੁਨਹੁ ਤਿਲੋਚਨ ਬਾਲਕੁ ਪਾਲਨ ਪਉਢੀਅਲੇ। ” 
-ਰਾਮ ਨਾਮ, ੧, ੪੧੧ (972) 


(3) ਪਾਲਣਾ ਹੋਣੀ 
“ਜੈਸੇ ਪਾਲਨ ਸਰਨਿ ਸੇਂਘ। ? 
-ਮਾਲੀ ੫, ੩, ੨:੪ (987) 
ਪਾਲਣਾ ਕਰਨ ਵਾਲਾ 
“ਸੇਵਕ ਕਉ ਪ੍ਰਭ ਪਾਲਨਹਾਰਾ। ”” 
-ਗਉ ੫. ਸੁਖ ੧੭, ੩:੭ (285) 


“ਤੂ ਦਾਤਾ ਸਭਨਾ ਜੀਆ ਕਾ ਆਪਨ ਕੀਆ ਪਾਲਨਾ। ”” 
-ਰਾਮ ੫. ਅਸ ੫, ੭੧ (915) 
(1) ਪਾਲਣਾ ਕੀਤੀ, ਪਾਲਿਆ 
“ਮਾਤ ਗਰਭ ਮਹਿ ਤੁਮ ਹੀ ਪਾਲਾ। ”” 
-ਮਾਝ ੫. ਅਸ ੩੭, ੫:੨ (132) 





2756 


(2) ਸੀਤ, ਠੰਡ, ਸਰਦੀ 
“ਅਗੀ ਪਾਲਾ ਕਪੜੁ ਹੋਵੈ ਖਾਣਾ ਹੋਵੈ ਵਾਉ।” 
-ਮਾਝ ੧, ਵਾਰ ੯ਸ, ੧, ੪੧ (142) 
“ਪਾਲਾ ਤਾਉ ਕਛੁ ਨ ਬਿਆਪੈ ਰਾਮ ਨਾਮ ਗੁਨ ਗਾਇ। ”! (ਭਾਵ ਡਰ, ਭਉ) 
ਜਾ -ਆਸਾ ੫, ੩੧, ੧:੧ (378) 
(3) ਪਾਲਿਆ, ਪਾਲਣਾ ਕੀਤੀ 
“ਕਰਿ ਕਿਰਪਾ ਅਪੁਨੇ ਕਰਿ ਰਾਖੇ ਮਾਤ ਪਿਤਾ ਜਿਉ ਪਾਲਾ। ” 
-ਸੋਰ ੫, ੫੮, ੧":੨ (623) 
(4) ਪੱਲੇ 
“ਗੁਰ ਕਾ ਬਚਨੁ ਤਿਨਿ ਬਾਧਿਓ ਪਾਲਾ। ”” 
-ਪੁਭਾ ੫, ਅਸ ੨, ੮:੨ (1348) 


(1) ਕੰਧ, ਪਰਦਾ 
“ਕਿਵ ਸਚਿਆਰਾ ਹੋਈਐ ਕਿਵ ਕੂੜੈ ਤੂਟੈ ਪਾਲਿ। ” 


-ਜਪੁ ੧, ੧:੭ (1) 
(2) ਬੰਨੁ, ਬੰਧ 
““ਸੂਕੇ ਸਰਵਰਿ ਪਾਲਿ ਬੰਧਾਵੈ ਲੂਣੈ ਖੇਤਿ ਹਥ ਵਾਰਿ ਕਰੈ। ” 
-ਆਸਾ ਕਬ, ੧੫, ੨੯੧ (479) 
(3) ਪਾਲਣਾ ਕਰਕੇ 
“ਨਾਨਕ ਸੋ ਪ੍ਰਭੁ ਸਿਮਰੀਐ ਤਿਸੁ ਦੇਹੀ ਕਉ ਪਾਲਿ। ” 
-ਬਿਹਾ ੪, ਵਾਰ ੧੪ਸ, ੫, ੨:੨ (554) 
(4) ਕੰਢਿਆ ਤੱਕ, ਵਟਾਂ ਤੱਕ 
“ਕਬੀਰ ਪਾਲਿ ਸਮੁਹਾ ਸਰਵਰੁ ਭਰਾ ਪੀ ਨ ਸਕੈ ਕੋਈ ਨੀਰੁ । ? 
-ਸਲੋ ਕਬ, ੧੭੦੧ (1373) 
“ਨਾਨਕ ਗੁਰਮੁਖਿ ਉਬਰੇ ਗੁਰੁ ਸਰਵਰੁ ਸਚੀ ਪਾਲਿ। ” (ਵੱਟ ਸਚ ਦੀ ਹੈ) 
-ਸਲੋ ੧, ੮:੪ (1411) 
(1) ਪਾਲੇ, ਨਿਭਾਏ, ਪੂਰੇ ਕੀਤੇ 
“ਪੁਤ੍ੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ ਮੁਰਦੀਐ। ”? 
-ਰਾਮ ਬਸ, ੨:੧੦ (967) 
(2) ਪਾਲਣਾ ਕੀਤੀ, ਪਾਲੇ 
“ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਪਾਲਿਓ ਬਹੁਤੁ ਕੁਟੰਬੁ । ? 
-ਸਲੋ ਕਬ, ੧੦੬:੧ (1370) 


-ਗੂਜ ੫, ਵਾਰ ੧੯:੬ (523) 


-ਗਉ ਕਬ, ੧੧, ੨:੧ (325) 





ਵੀ 


(1) ਪਾਲਣਾ ਕੀਤੀ, ਵੇਖੋ “ਪਾਲਿਓ” (2) 
(2) ਲੜ, ਪਲੇ 
“ਸਤਗੁਰੁ ਦਇਆ ਕਰੇ ਸੁਖਦਾਤਾ ਹਮ ਲਾਵੈ ਆਪਨ ਪਾਲੀ। ” 
-ਧਨਾ ੪, ੪, ੧:੨ (667) 
(3) ਨਿਭਾਹੀ 
“ਹਿੰਸਾ ਤਉ ਮਨ ਤੇ ਨਹੀ ਛੁਟੀ ਜੀਅ ਦਇਆ ਨਹੀ ਪਾਲੀ। ” 
੍‌ -ਸਾਰ ਪਰ ੧, ੩੧ (1253) 


ਪਾਲੀਅਹਿ --- ਪਾਲੀਦੇ ਹਨ, ਪਾਲਣਾ ਕਰੀਦੀ ਹੈ 

“ਹਰ ਰੰਗੀ ਤੁਰੇ ਨਿਤ ਪਾਲੀਅਹਿ ਕਿਤੈ ਕਾਮਿ ਨ ਆਈ। ”” 

-ਸੋਰ ੪, ਵਾਰ ੧੫:੩ (648) 
ਹੋਰ ਰੂਪ: 
ਪਾਲੀਐ - 
“ਮੇਰਾ ਮੇਰਾ ਕਰਿ ਪਾਲੀਐ ਵਣਜਾਰਿਆ ਮਿਤ੍ਰਾ ਲੇ ਮਾਤ ਪਿਤਾ ਗਲਿ ਲਾਇ। ”” 
(ਪਾਲਣਾ ਕਰੀਏ) 

-ਸਿਰੀ ੪, ਪਹ ੩, ੨੨ (76) 
“ਜਿਸਹਿ ਬੁਝਾਏ ਸੋਈ ਬੂਝੈ ਓਹੁ ਬਾਲਕ ਵਾਗੀ ਪਾਲੀਐ। ” (ਪਾਲਦਾ ਹੈ) 

-ਮਾਰੂ ੫, ਅਸ ੭, ੫:੩ (1019) 


“ਜਾ ਚੈ ਘਰਿ ਕੂਰਮਾ ਪਾਲੁ ਸਹਸੂ ਫਨੀ ਬਾਸਕੁ ਸੇਜ ਵਾਲੂਆ। ” 
-ਮਲਾ ਨਾਮ, ੧, ੪:੧ (1292) 


(1) ਨਿਭਾਏ 
“ਐਸੀ ਜੁਗਤਿ ਜੋਗ ਕਉ ਪਾਲੇ। ” 
-ਰਾਮ ੧, ੫, ੧੩ (877) 
(2) ਪਾਲਦਾ ਹੈ, ਪਰਵਰਸ਼ ਕਰਦਾ ਹੈ 
“ਪਾਲੇ ਬਾਲਕ ਵਾਗਿ ਦੇ ਕੈ ਆਪਿ ਕਰ। ”” 
-ਰਾਮ ੫. ੨੪ (957) 


“ਤਿਸ ਕੈ ਪਾਲੈ ਕਛੂ ਨ ਪੜੈ। ” 


-ਗਉਂ ੫, ੮੦, ੩:੪ (179) 
“ਕਰਿ ਸੇਵਾ ਸਤਿਗੁਰ ਅਪੁਨੇ ਕੀ ਗੁਰ ਤੇ ਪਾਈਐ ਪਾਲੈ। ” (ਪਲੇ ਵਿਚ) 
-ਗਉ ੫, ੧੫੩", ੩:੨ (213) 


2੩ 


ਪੈਰ, ਪਦ 
“ਪਾਵ ਮਲੋਵਾ ਮਲਿ ਮਲਿ ਧੋਵਾ ਮਿਲਿ ਹਰਿ ਜਨ ਹਰਿ ਰਸੁ ਪੀਚੈ ਜੀਉ । ? 

-ਮਾਝ ੪, ੬, ੨੩ (96) 
(1) ਪ੍ਰਾਪਤ ਹੋਵੇ, ਪ੍ਰਾਪਤ ਕਰਾਂ, ਮਿਲੇ 
“ਰਮਈਆ ਰੇਨੁ ਸਾਧ ਜਨ ਪਾਵਉ । ” 





2758 


-ਗਉਂ ੫. ੭੫. ੧":੧ (177) 
“ਸਾਧਸੰਗਿ ਤਾ ਬੈਠਣੁ ਪਾਵਉ। ? (ਪਾਵਾਂਗਾ, ਮਿਲੇਗਾ) 
-ਗਉ ੫. ੯੧, ੪:੨ (183) 
“ਨਾਨਕ ਕਹਤ ਮੁਕਤਿ ਪੰਥ ਇਹੁ ਗੁਰਮੁਖਿ ਹੋਇ ਤੁਮ ਪਾਵਉ। ” (ਪ੍ਰਾਪਤ ਕਰੋ) 
-ਗਉ ੯, ੫, ੨੨ (219) 
“ਪਾਂਛੇ ਬਹੁਰਿ ਨ ਆਵਨੁ ਪਾਵਉ। ? (ਹੋਵੇ, ਪ੍ਰਾਪਤ ਕਰਾਂ) 
-ਧਨਾ ਨਾਮ, ੨, ੧੧ (693) 


“ਕਰਿ ਦਇਆ ਦਾਨੁ ਦਇਆਲ ਸਾਚਾ ਹਰਿ ਨਾਮ ਸੰਗਤਿ ਪਾਵਓ। ”” (ਪ੍ਰਾਪਤ 
ਕਰਾਂ) 

-ਤੁਖਾ ੧, ਛੰਤ ੬, ੫:੫ (1113) 
(2) ਭਾਵ ਵੇਖਾਂ, ਨਿਕਲੇ 
“ਓਹੁ ਸੁਖੁ ਤਿਲੁ ਸਮਾਨਿ ਨ ਪਾਵਉ। ” 

-ਆਸਾ ੫, ੧੧, ੧੪ (373) 

(3) ਗੁਹਿਣ ਕਰਾਵਾਂ, ਪਾਵਾਂ 
“ਦੇਹ ਪਾਵਉ ਜੀਨ ਬੁਝਿ ਚੰਗਾ ਰਾਮ। ” (ਦੇਹ ਰੂਪ ਘੋੜੀ ਨੂੰ ਜ਼ੀਨ ਇਹ ਪਾਵਾਂ) 

-ਵਡ ੪, ਘੋੜੀ ੧, ੨:੧ (575) 


(1) ਪ੍ਰਾਪਤ ਕਰਨਾ 
“ਹਰਿ ਕਾ ਮਹਲੂ ਨ ਪਾਵਈ ਮਰਿ ਵਿਸਟਾ ਮਾਹਿ ਸਮਾਇ। ”” 
-ਸਿਰੀ ੩, ੩੫, ੧:੨ (26) 


“ਤਨੁ ਮਨੁ ਪਿਰ ਆਗੈ ਸਬਦਿ ਸਭਾਗੈ ਘਰਿ ਅੰਮ੍ਰਿਤ ਫਲੁ ਪਾਵਏ। ? (ਪ੍ਰਾਪਤ 
ਕਰਦਾ ਹੈ) 

-ਆਸਾਂ ੧, ਛੰਤ ੧, ੪:੪ (436) 
(2) ਪਾਈ ਜਾ ਸਕਦੀ 
“ਤਿਚਰੁ ਥਾਹ ਨ ਪਾਵਈ ਜਿਚਰੁ ਸਾਹਿਬ ਸਿਉ ਮਨ ਭੰਗੈ। ? 

-ਮਾਰੂ ੫, ਵਾਰ ੧੧:੬ (1098) 

(1) ਪ੍ਰਾਪਤ ਕਰਦਾ ਹੈ, ਵੇਖੋ “ਪਾਵਈ?” (1) 
(2) ਪਾਉੱਦਾ/ਡਾਲਦਾ ਹੈ 
“ਪਿੰਡੁ ਪਤਲਿ ਕਿਰਿਆ ਦੀਵਾ ਫੁਲ ਹਰਿ ਸਰਿ ਪਾਵਏ। ” 


-ਰਾਮ ਸੁੰਦ, ਸਦ ੫:੪ (923) 


“ਤਹ ਪਾਵਸ ਸਿੰਧੁ ਧੂਪ ਨਹੀ ਛਹੀਆ ਤਹ ਉਤਪਤਿ ਪਰਲਉ ਨਾਹੀ। ”” 
-ਗਉ ਕਬ, ੪੮, ੧:੧ (333) 
(“ਮਹਾਨਕੋਸ਼, ਇਸ ਦੇ ਅਰਥ ਅਕਾਸ਼ ਤੇ ਪ੍ਰਿਥਵੀ ਕਰਦਾ ਹੈ) 





ਪੀ 


“ਮਨੁ ਕਿਰਸਾਣੁ ਹਰਿ ਰਿਦੈ ਜੰਮਾਇ ਲੈ ਇਉ ਪਾਵਸਿ ਪਦੁ ਨਿਰਬਾਣੀ। ? 

-ਸਿਰੀ ੧, ੨੬, ੧੨ (23) 
(2) ਵਰਖਾ, ਝੜੀ 
“ਤਾ ਤੇ ਬਿਖੈ ਭਈ ਮਤਿ ਪਾਵਸਿ ਕਾਇਆ ਕਮਲੁ ਕੁਮਲਾਣਾ। ” 

-ਸਿਰੀ ਬੇਣੀ, ੧, ੪:੩ (93) 


-ਗਉ ੧, ੧੫, ੧”":੧ (155) 


-ਮਾਝ ੧, ਵਾਰ ੧੧:੮ (143) 


੫ 


“ਹਮ ਮੂਰਖ ਕਿਛੂਅ ਨ ਜਾਣਹਾ ਕਿਵ ਪਾਵਹ ਪਾਰੋ । ”” 
-ਆਸਾ ੪, ੧੭, ੩:੩ (450) 


ਹੋਰ ਰੂਪ: 


ਪਾਵਹਿ - 
“ਸੁਣਿਐ ਪੜਿ ਪੜਿ ਪਾਵਹਿ ਮਾਨੁ। ? (ਪ੍ਰਾਪਤ ਕਰਦਾ/ਪਾਉਂਦਾ ਹੈ) 


-ਜਪੁ ੧, ੧੦੦੩ (3) 
ਪਾਵਹੀ - 
“ਕਿਸ ਹੀ ਚਿਤਿ ਨ ਪਾਵਹੀ ਬਿਸਰਿਆ ਸਭ ਸਾਕ। ? (ਯਾਦ ਨਹੀ' ਕਰਦਾ, ਮਨ 
ਨਹੀ' ਲਿਆਉਂਦਾ) 
-ਸਿਰੀ ੫, ੭੧, ੨੩ (42) 


“ਬਿਨੁ ਸਤਿਗੁਰ ਸੇਵੇ ਠਵਰ ਨ ਪਾਵਹੀ ਮਰਿ ਜੰਮਹਿ ਆਵਹਿ ਜਾਹਿ। ? (ਪ੍ਰਾਪਤ 
ਕਰਦਾ) 
-ਬਿਹਾ ੪, ਵਾਰ ੧੧ਸ, ੪, ੧:੨ (552) 


(1) ਪਾਓ 
“ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ। (ਭਾਵ ਤੇਲ ਚੋਵੋ) 

-ਗਉ ੧, ਸੋਲਾ ੧, ੩:੧ (12) 
(2) ਪਾਵੋ, ਪ੍ਰਾਪਤ ਕਰੋ 
“ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ। ” 

-ਗਉ ੫. ਸੋਲਾ ੫, ੩:੨ (13) 
ਹੋਰ ਰੂਪ: 
ਪਾਵਹੇ - 
“ਮਨਿ ਬਚਨਿ ਕਰਮਿ ਜਿ ਤੁਧੁ ਅਰਾਧਹਿ ਸੇ ਸਭੇ ਫਲ ਪਾਵਹੇ। ” (ਪ੍ਰਾਪਤ ਕਰਦਾ 
ਹੈ) 

-ਗਉ ੫, ਛੰਤ ੨, ੩:੪ (248) 





2760 


“ਨਾਨਕ ਜਿਉ ਪਾਵਕ ਕਾ ਸਹਜ ਸੁਭਾਉ। ”” 
-ਗਉ ੫. ਸੁਖ ੮, ੧:੧੦ (272) 
“ਪਾਵਕ ਤੋਅ ਅਸਾਧ ਘੋਰੰ ਅਗਮ ਤੀਰ ਨਹ ਲੰਘਨਹ। ” (ਤ੍ਰਿਸ਼ਨਾ ਰੂਪੀ ਅੱਗ) 
-ਸਸ ੫, ੫੮:੪ (1359) 
ਹੋਰ ਰੂਪ: 


ਪਾਵਕੁ - 
“ਤਿਤੁ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕੁ ਤਿਨਹਿ ਕੀਆ। ” (ਤ੍ਰਿਸ਼ਨਾ ਰੂਪੀ 
ਅੱਗ) 

-ਆਸਾ ੧, ਸੋਪੁ ੩, ੧੦੧ (12) 
“ਰਵਿ ਸਸਿ ਪਵਣੁ ਪਾਵਕੁ ਨੀਰਾਰੇ । ” 

-ਗਉ ੫, ਅਸ ੪, ੩੨ (237) 


“ਘਰਿ ਘਰਿ ਲਸਕਰੁ ਪਾਵਕੁ ਤੇਰਾ ਧਰਮੁ ਕਰੇ ਸਿਕਦਾਰੀ। ” 
-ਬਸੰ ੧, ਅਸ ੮, ੨:੧ (1190) 
ਹੋਰ ਰੂਪ: 
ਪਾਵਕੋ - 
“ਨਾਨਕ ਰਾਮ ਨਾਮੁ ਜਪਿ ਪਾਵਕੋ ਤਿਨ ਕਿਲਬਿਖ ਦਾਹਨਹਾਰ। ”” 
-ਗਉ ੫. ਛੰਤ ੩, ੧ਸ:੨ (248) 


“ਹਰਿ ਚੇਤਿ ਰੇ ਮਨ ਮਹਲੁ ਪਾਵਣ ਸਭ ਦੂਖ ਭੰਜਨੁ ਰਾਇਆ। ” 
-ਗਉ ੪, ੧, ੩:੧ (984) 


-ਵਡ ੧, ਅਲਾ ੪, ੪:੫ (581) 


-ਮਾਰੂ ੧, ਸੋਲਾ ੧੬, ੫:੧ (1036) 


“ਮਨ ਚਿੰਦਿਆ ਵਰੁ ਪਾਵਣਾ ਜੋ ਇਛੈ ਸੋ ਫਲੁ ਪਾਇ।” 
-ਸਿਰੀ ੩, ੩੪, ੧:੩ (26) 
“ਮੰਦਾ ਕਿਸੈ ਨ ਆਖਿ ਝਗੜਾ ਪਾਵਣਾ। ”” (ਭਾਵ ਖੜਾ ਕਰਨਾ) 
-ਵਡ ੧, ਛੰਤ ੧, ੩:੨ (566) 
(2) ਪਾਇਆ ਜਾਣਾ, ਪੈਣਾ 





2761 


“ਜੋ ਜੋ ਜਧੈ ਸੋਈ ਵਡਭਾਗੀ ਬਹੁੜਿ ਨ ਜੋਨੀ ਪਾਵਣਾ। ” 
-ਮਾਰੂ ੫, ਸੋਲਾ ੧੪, ੬:੩ (1086) 
“ਅਕਿਰਤ ਘਣੈ ਕਉ ਰਖੈ ਨਾ ਕੋਈ ਨਰਕ ਘੋਰ ਮਹਿ ਪਾਵਣਾ। ” (ਭਾਵ ਸੁਟਣਾ) 
-ਮਾਰੂ ੫, ਸੋਲਾ ੧੪, ੭:੩ (1086) 


(1) ਪਾਉਂਦਾ ਹੈ, ਪ੍ਰਾਪਤ ਕਰਦਾ ਹੈ 
“ਅਨਦਿਨੁ ਸਦਾ ਰਹੈ ਰੰਗਿ ਰਾਤਾ ਦਰਿ ਸਚੈ ਸੋਝੀ ਪਾਵਣਿਆ। ” (ਭਾਵ ਪੈਂਦੀ) 
-ਮਾਝ ੩, ਅਸ ੨, ੪:੩ (110) 
“ਅਨਦਿਨੁ ਸਦਾ ਫਿਰੈ ਬਿਲਲਾਈ ਬਿਨੁ ਪਿਰ ਨੀਦ ਨ ਪਾਵਣਿਆ। ”? 
-ਮਾਝ ੩, ਅਸ ੩, ੪:੩ (110) 
(2) ਪਾਉਣ ਵਾਲਾ, ਪ੍ਰਾਪਤ ਕਰਤਾ 
“ਨਾਨਕ ਆਪੇ ਆਪਿ ਵਰਤੈ ਗੁਰਮੁਖਿ ਸੋਝੀ ਪਾਵਣਿਆ। ”? 
-ਮਾਝ ੩, ਅਸ ੭, ੮:੩ (113) 


“ਪੂਰਬ ਲਿਖੇ ਪਾਵਣੇ ਸਾਚੁ ਨਾਮੁ ਦੇ ਰਾਸਿ। ” 
-ਸਿਰੀ ੫, ੯੯, ੪੯੨ (52) 


(1) ਪ੍ਰਾਪਤ ਕਰਦਾ, ਪਾਉਂਦਾ 
“ਸੰਗਿ ਬੈਠਨੋ ਕਹੀ ਨ ਪਾਵਤ ਹੁਣਿ ਸਗਲ ਚਰਣ ਸੇਵਈ। ”? 
-ਆਸਾ ੫, ੧੨੪, ੨੧੨ (402) 
“ਸੁਖ ਕੈ ਹੇਤਿ ਬਹੁਤੁ ਦੁਖੁ ਪਾਵਤ ਸੇਵ ਕਰਤ ਜਨ ਜਨ ਕੀ।?” 
-ਆਸਾ ੯, ੧, ੧:੧ (411) 


ਹੋਰ ਰੂਪ: 


ਪਾਵਤੁ - 
“ਪਾਵਤੁ ਰਲੀਆ ਜੋਬਨਿ ਬਲੀਆ। ” (ਪ੍ਰਾਪਤ ਕਰਦਾ ਹੈ) 

-ਆਸਾ ੫. ੫੫, ੧੧ (385) 
(2) ਪਾਏ, ਸਕਿਆ, ਲਏ 
“ਆਨ ਉਪਾਵ ਜੇਤੇ ਕਿਛੁ ਕਹੀਅਹਿ ਤੇਤੇ ਸੀਖੇ ਪਾਵਤ। ” (ਸਿਖ ਪਾਇਆ/ਲਏ 
ਹਨ) 

-ਸਾਰ ੫, ੯, ੩:੧ (1205) 
“ਜਿਹ ਘਰ ਮਹਿ ਬੈਸਨੁ ਨਹੀ ਪਾਵਤ ਸੋ ਥਾਨੁ ਮਿਲਿਓ ਬਾਸਾਨੀ। ” (ਪਾਂਦਾ, 


-ਸਾਰ ੫, ੩੧, ੧੨ (1210) 


-ਸਿਰੀ ਰਵਿ, ੧, ੧":੨ (93) 


“ਸਰਬ ਸੀਲ ਮਮੰ_ਸੀਲੰ ਸਰਬ ਪਾਂਵਨ ਮਮ ਪਾਂਵਨਹ। ” (ਪਵਿਤਰ ਕਰਨ ਵਾਲਾ) 





2762 


-ਸਸ ੫. ੩੮੧ (1357) 
ਪਾਂਵਨਹ - 
“ਸਰਬ ਸੀਲ ਮਮੰ ਸੀਲੰ ਸਰਬ ਪਾਂਵਨ ਮਮ ਪਾਂਵਨਹ। ” (ਪਵਿਤਰ ਕਰਦਾ ਹੈ) 
-ਸਸ ੫. ੩੮੧ (1357) 
(2) ਪਵਿੱਤਰ, ਸ਼ੁੱਧ 
“ਗੁਰ ਤੇ ਪਵਿਤ ਪਾਵਨ ਸੁਚਿ ਹੋਇ। ? 
-ਗਉ ੩, ੨੨, ੨:੩ (158) 
“ਇਕਿ ਧੁਰਿ ਪਵਿਤ ਪਾਵਨ ਹਹਿ ਤੁਧੁ ਨਾਮੇ ਲਾਏ। ” 
-ਆਸਾ ੩, ਅਸ ੩੨. ੪੧ (427) 
“ਪਾਵਨ ਪਤਿਤ ਪੁਨੀਤ ਕਤਹ ਨਹੀ ਸੇਵੀਐ। ” (ਪਵਿਤਰ ਹਰੀ) 
-ਫੁਨ ੫. ੧੯:੧ (1363) 
(3) ਪਾ ਲੈਦਾ ਹੈ 
“ਸਰਣੀ ਪਾਵਨ ਨਾਮ ਧਿਆਵਨ ਸਹਜਿ ਸਮਾਵਨ ਸੰਗਿ। ? 
-ਧਨਾ ੫, ੩੫, ੧":੨ (680) 
(4) ਪਵਿਤਰ ਹੋ ਜਾਈਦਾ ਹੈ 
“ਕੋਟਿ ਜਨਮ ਕੇ ਕਿਲਬਿਖ ਨਾਸਹਿ ਸਿਮਰਤ ਪਾਵਨ ਤਨ ਮਨ ਸੁਖ।” 
-ਟੋਡੀ ੫, ੨੯, ੧:੧ (717) 
(5) ਪਵਿਤਰ ਕੀਤੇ 
“ਗੋਤਮ ਨਾਰਿ ਅਹਿਲਿਆ ਤਾਰੀ ਪਾਵਨ ਕੇਤਕ ਤਾਰੀਅਲੇ । ”” 
-ਮਾਲੀ ਨਾਮ, ੨, ੨:੧ (988) 
(ਮਹਾਨਕੋਸ਼ ਇਥੇ ਅਰਥ “ਸ਼ਰਨਾਗਤ, ਸ਼ਰਨ ਆਇਆ?” ਕਰਦੇ ਹਨ) 
(6) ਪੈਰ 
“ਪਾਵਨ ਧਾਵਨ ਸੁਆਮੀ ਸੁਖ ਪੰਥਾ ਅੰਗ ਸੰਗ ਕਾਇਆ ਸੰਤ ਸਰਸਨ। ? 
-ਕਾਨ ੫, ੨੯, ੧:੨ (1303) 
“ਧਾਵਨ ਪਾਵਨ ਕੂਰ ਕਮਾਵਨ ਇਹ ਬਿਧਿ ਕਰਤ ਅਉਧ ਤਨ ਜਾਰੀ। ”” 
-ਸਮੁ ੫, ੬":੩ (1388) 


(1) ਪਵਿਤਰ 
“ਪਾਵਨਾ ਤੇ ਮਹਾ ਪਾਵਨ ਕੋਟਿ ਦਾਨ ਇਸਨਾਨ। ”” 
-ਮਾਰੂ ੫, ਅਸ ੨, ੭੨ (1017) 


-ਗਉ ੪, ਵਾਰ ੩੩ਸ, ੩, ੧:੩ (317) 


“ਦਰਸਨੁ ਭੇਟਤ ਹੋਤ ਪੁਨੀਤਾ ਪੁਨਰਪਿ ਗਰਭ ਨ ਪਾਵਨਾ। ”” 
-ਮਾਰੂ ੫, ਅਸ ੫, ੪:੧ (1018) 


ਹੋਰ ਰੂਪ: 
ਪਾਵਨਿ - 





ਪੀ 


“ਨਿੰਦਕ ਟਿਕਨੁ ਨ ਪਾਵਨਿ ਮੂਲੇ ਉਊਡਿ ਗਏ ਬੇਕਾਰ। ” (ਪਾਉਂਦੇ) 
-ਧਨਾ ੫, ੫੨, ੧":੨ (683) 
(1) ਪਵਿਤਰ ਵੇਖੋ “ਪਾਵਨਾ” (1) 
“ਹਰਿ ਨਾਮੁ ਹਿਰਦੈ ਪਵਿਤ੍ਰ ਪਾਵਨੁ ਇਹੁ ਸਰੀਰੁ ਤਉ ਸਰਣੀ। (ਪਵਿਤਰ, ਸ਼ੁਧ) 
-ਗੂਜ ੧, ਅਸ ੫, ੭:੨ (506) 


(2) ਪੈਂਦੇ ਹਨ 
“ਕੋ ਰੋਵੈ ਕੋ ਹਸਿ ਹਸਿ ਪਾਵਨੁ । ? 


-ਆਸਾ ੫, ੭੫, ੧੧੨ (389) 
(3) ਪਵਿਤਰ ਕਰਨ ਵਾਲਾ 
“ਪਤਿਤ ਪਾਵਨੂ ਤੇਰੋ ਨਾਮੁ ਪਾਰਬ੍ਰਹਮ ਮੈ ਏਹਾ ਓਟਾਇਆ। ”? 

-ਆਸਾ ੫, ੧੨੫, ੧੯੩੨ (402) 


“ਅਲਿਪਤ ਬੰਧਨ ਰਹਤ ਕਰਤਾ ਕੀਆ ਆਪਨਾ ਪਾਵਨੇ । ”? 
-ਬਿਹਾ ੫. ਛੰਤ ੮, ੨:੪ (547) 


-ਬਿਲਾ ੪, ੭, ੧":੧ (801) 


-ਗਉ ਕਬ, ੩੧, ੧":੨ (329) 


(1) ਪ੍ਰਾਪਤ ਕਰਾਂ, ਪ੍ਰਾਪਤ ਕੀਤਾ, ਪਾਇਆ 
“ਸਾਧੂ ਸੰਗੁ ਮਸਕਤੇ ਤੂਠੈ ਪਾਵਾ ਦੇਵ। ” 
-ਸਿਰੀ ੫, ੭੫, ੩੨ (44) 
“ਸਰਬ ਨਿਧਾਨ ਨਾਮਿ ਹਰਿ ਹਰਿ ਕੈ ਜਿਸੁ ਕਰਮਿ ਲਿਖਿਆ ਤਿਨਿ ਪਾਵਾ।”? 
(ਪਾਇਆ) 
-ਸਾਰ ੫, ੩੯, ੨੧ (1212) 
(2) ਪਵਾਂ 
“ਤਿਆਗੀ ਸਰਨਿ ਪਾਵਾ। ” 
-ਸਿਰੀ ੫, ਅਸ ੨੭, ੮:੨ (71) 
(3) ਲਭ ਲਿਆ ਹੈ, ਪਾ ਲਿਆ ਹੈ 
“ਜਿਹ ਗੜ ਗੜਿਓ ਸੁ ਗੜ ਮਹਿ ਪਾਵਾ। ”? 
-ਗਉ ਕਬ, ਬਾਅ ੨੦:੪ (341) 
(4) ਪੈਰਾਂ 
“ਪੰਚ ਮਾਰਿ ਪਾਵਾ ਤਲਿ ਦੀਨੇ । ”” 
-ਆਸਾ ਕਬ, ੩, ੨:੩ (476) 
(5) ਸਕਾਂ 
“ਨਾਨਕ ਕੀ ਪ੍ਰਭ ਪਾਸਿ ਬੇਨੰਤੀ ਤੇਰੇ ਜਨ ਦੇਖਣੁ ਪਾਵਾ। ? 





2764 


-ਸੂਹੀ ੫, ੫੪, ੪:੨ (749) 


-੮੨- ਸੰਸਾਰ ਅਖਾੜਾ 
“ਗੁਰਿ ਭਉਜਲੁ ਪਾਰਿ ਲੰਘਾਇਆ ਜਿਤਾ ਪਾਵਾੜਾ। ”” 
-ਮਾਰੂ ੫, ਵਾਰ ੧੦:੩ (1097) 


---- ਪਾਈਏ, ਪ੍ਰਾਪਤ ਕਰੀਏ 
“ਸਭੁ ਕੋ ਭਗਤਿ ਕਰੇ ਹਰਿ ਕੇਰੀ ਹਰਿ ਭਾਵੈ ਸੋ ਥਾਇ ਪਾਵੀਐ ਰੇ। ? 
-ਕੇਦਾ ੪, ੧, ੧:੨ (1118) 
“ਹਮ ਬਾਰਿਕ ਹਰਿ ਪਿਤਾ ਪ੍ਰਭ ਮੇਰੇ ਮੋਕਉ ਦੇਹੁ ਮਤੀ ਜਿਤੁ ਹਰਿ ਪਾਵੀਐ ਰੇ । ? 
-ਕੇਦਾ ੪, ੧, ੪:੧ (1118) 


-ਆਸਾ ੫, ੧੪੭, ੧੯੨ (407) 


(1) ਪ੍ਰਾਪਤ ਕਰਦਾ ਹੈ, ਪਾਉਂਦਾ ਹੈ 
“ਜੇ ਕੋ ਪਾਂਵੈ ਤਿਲ ਕਾ ਮਾਨੁ । ” 
-ਜਪੁ ੧, ੨੧੨ (4) 

(2) ਭਾਵ ਸਕਨਾ, ਪਾ ਸਕਦਾ 
“ਜੋ ਹਰਿ ਜਨ ਭਾਵੈ ਸੋ ਕਰੇ ਦਰਿ ਫੇਰੁ ਨ ਪਾਂਵੈ ਕੋਇ। ” 

-ਸਿਰੀ ੫, ੭੧, ੪:੩ (42) 
(3) ਪਾਏ 
“ਹਰਿ ਕੀ ਸੇਵਾ ਸਫਲ ਹੈ ਗੁਰਮੁਖਿ ਪਾਂਵੈ ਥਾਇ। ” 

-ਸਿਰੀ ੪, ਵਾਰ ੧੦:੧ (86) 


“ਗਊ ਚਰਿ ਸਿੰਘ ਪਾਛੈ ਪਾਂਵੈ। ” (ਪਾਉਂਦਾ ਹੈ) 


-ਗਉਂ ੫, ੧੬੦, ੨੨ (198) 
(4) ਧੈਰੀ' 
“ਹਮ ਹਰਿ ਰਾਖੇ ਲਗਿ ਸਤਿਗੁਰ ਪਾਵੈ । ” 
-ਆਸਾ ੫, ੧, ੨੪ (370) 


“ਪਾੜ ਪੜੋਸਣਿ ਪੂਛਿ ਲੇ ਨਾਮਾ ਕਾ ਪਹਿ ਛਾਨਿ ਛਵਾਈ ਹੋ।” 
-ਸੋਰ ਨਾਮ, ੨, ੧੧ (657) 


“ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇਇ। ”? 
-ਸਲੋ ਫਰ, ੧੦੪੦੧ (1383) 


“ਫਰੀਦਾ ਪਾੜਿ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ। ” 
-ਸਲੋ ਫਰ, ੧੦੩੦੧ (1387) 





2765 


“ਪਾਹਰ ਬੋਰੀ ਪਿਰਥਮੀ ਪੰਡਿਤ ਪਾੜੀ ਬਾਟ। ? 
-ਸਲੋ ਕਬ, ੧੩੭੨ (1371) 
ਫਾੜੇ 
“ਲੋਹਾ ਵਢੇ ਦਰਜੀ ਪਾੜੇ ਸੂਈ ਧਾਗਾ ਸੀਵੈ। ” 
-ਰਾਮ ੩, ਵਾਰ ੧੯ਸ, ੧, ੧:੩ (955) 
ਪਿਤਾ 
“ਸਭਨਾ ਕਾ ਮਾ ਪਿਉ ਆਪਿ ਹੈ ਆਪੇ ਸਾਰ ਕਰੇਇ। ” 
-ਸੋਰ ੪, ਵਾਰ ੨੯ਸ, ੩, ੨੨ (653) 
ਦੇਵਤਿਆਂ ਦੇ ਪੀਣ ਵਾਲਾ ਜਲ, ਅੰਮ੍ਰਿਤ 
“ਹੁਤੀ ਜੁ ਪਿਆਸ ਪਿਊਸ ਪਿਵੰਨ ਕੀ ਬੰਛਤ ਸਿਧਿ ਕਉ ਬਿਧਿ ਮਿਲਾਯਉ। ” 
-ਸਵ ੪, ਨਲ ੧੦੨ (1400) 
ਸੇਵਨ ਕਰਾਓ, ਪਿਲਾਓ 
“ਅਨਦਿਨੁ ਜਾਗੈ ਕਦੇ ਨ ਸੋਵੈ ਸਹਜੇ ਅੰਮ੍ਰਿਤੁ ਪਿਆਉ। ” 
-ਬਿਲਾ ੪, ਵਾਰ ੯ਸ, ੩, ੨੨ (853) 
ਪਿਲਾਈ, ਪਿਆਉਂਦਾ ਹੈ 
“ਘਟ ਅੰਤਰਿ ਅੰਮ੍ਰਿਤੁ ਰਖਿਓਨੁ ਗੁਰਮੁਖਿ ਕਿਸੈ ਪਿਆਈ। ”” 
-ਰਾਮ ੩, ਵਾਰ ੫:੫ (951) 


ਪਿਆਉਂਦਾ ਹੈ 


“ਹਰਿ ਰੰਗਿ ਰਹਹਿ ਸਦਾ ਰੰਗਿ ਰਾਤੇ ਰਸਨਾ ਹਰਿ ਰਸੁ ਪਿਆਏ। ” 
-ਗੂਜ ੩, ਵਾਰ ੧੧:੩ (513) 


ਤ੍ਰਿਖਾ, ਪੀਣ ਦੀ ਇਛਾ, ਲੋਚਾ 
“ਹਰਿ ਜਨ ਕੇ ਵਡ ਭਾਗ ਵਡੇਰੇ ਜਿਨ ਹਰਿ ਹਰਿ ਸਰਧਾ ਹਰਿ ਪਿਆਸ। ”? 

-ਗੂਜ ੫੪ ਸੋਦ ੪, ੨੧ (10) 
“ਮਨਿ ਤਨਿ ਪਿਆਸ ਦਰਸਨ ਘਣੀ ਕੋਈ ਆਣਿ ਮਿਲਾਵੈ ਮਾਇ। ” 

-ਮਾਝ ੫, ਬਾਰਾ ੮:੨ (135) 


(1) ਤ੍ਰਿਖਾਵੰਤ, ਲੋਚਾਵਾਨ, ਲੋਚਕ 

“ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨਦਿਨੁ ਮੋਹਿ ਆਹੀ ਪਿਆਸਾ। ” 
-ਧਨਾ ੧, ਸੋਲਾ ੩, ੪:੧ (13) 

ਹੋਰ ਰੂਪ: 

ਪਿਆਸਿ - 

“ਕਿਆ ਮਾਗਉ ਕਿਆ ਕਹਿ ਸੁਣੀ ਮੈ ਦਰਸਨ ਭੂਖ ਪਿਆਸਿ ਜੀਉ। ” (ਲੋਚਾ) 

-ਸੂਹੀ ੧, ਕੁਚ ੨:੯ (762) 

ਪਿਆਸਿਆਂ = 

“ਹਰਿ ਦਿਨੁ ਕਿਉ ਰਹੀਐ ਦੂਖ ਕਿਨਿ ਸਹੀਐ ਚਾਤ੍ਰਿਕ ਬੂੰਦ ਪਿਆਸਿਆ। ” 

(ਤ੍ਰਿਖਾਵੰਤ, ਚਾਹਵਾਨ) 





2766 


-ਕੇਦਾ ੫, ਛੰਤ ੧, ੨:੩ (1122) 
(2) ਤ੍ਰਿਸ਼ਨਾ 
“ਤਿਸ ਤੇ ਉਪਜੇ ਦੇਵ ਮੋਹਿ ਪਿਆਸਾ। ”? 
-ਗਉ ੩, ਅਸ ੪, ੧੨ (230) 
-ਸੂਹੀ ਕਬ, ੪, ੩:੧ (793) 
ਹੋਰ ਰੂਪ: 
ਪਿਆਸਿ - 
“ਇਕੋ ਸਤਿਗੁਰੁ ਜਾਗਤਾ ਹੋਰੁ ਜਗੁ ਸੂਤਾ ਮੋਹਿ ਪਿਆਸਿ। ”(ਤ੍ਰਿਸ਼ਨਾ) 
-ਵਡ ੪, ਵਾਰ ੧੭ਸ, ੩, ੨:੧ (592) 
ਤ੍ਰਿਖਾਵੰਤ, ਚਾਹਵਾਨ 
“ਆਸ ਪਿਆਸੀ ਚਿਤਵਉ ਦਿਨੁ ਰੈਨੀ ਹੈ ਕੋਈ ਸੰਤੁ ਮਿਲਾਵੈ ਨੇਰਾ। ” 
-ਗਉਂ ੫, ੧੨੧", ੧":੨ (204) 
ਹੋਰ ਰੂਪ: 
ਪਿਆਸੇ - 
“ਬਿਖੁ ਬਿਹਾਝਹਿ ਬਿਖੁ ਮੋਹ ਪਿਆਸੇ ਕੂੜੁ ਬੋਲਿ ਬਿਖੁ ਖਾਵਣਿਆ। ” 
-ਮਾਝ ੩, ਅਸ ੧੮, ੭:੩ (120) 


ਪਿਆਸੋ - 
“ਭੂਖ ਪਿਆਸੋ ਜੋ ਭਵੈ ਭਿਆ ਤਿਸੁ ਮਾਗਉ ਦੇਇ। ” 


-ਮਾਰੂ ੧, ਅਸ ੩, ੬੧ (1010) 
“ਭੂਖ ਪਿਆਸੋ ਆਥਿ ਕਿਉ ਦਰਿ ਜਾਇਸਾ ਜੀਉ। ” (ਮਾਇਆ ਦਾ ਭੁੱਖਾ ਤੇ 


-ਧਨਾ ੧, ਛੰਤ ੨, ੫:੧ (689) 


-ਸਿਰੀ ੧, ਅਸ ੬, ੪:੩ (56) 


“ਸਖਾ ਸੈਨੂ ਪਿਆਰ ਪ੍ਰੀਤਮੁ ਨਾਮੁ ਹਰਿ ਕਾ ਜਪੁ ਜਪੋ। ” 
-ਤੁਖਾ ੧, ਛੰਤ ੬, ੨:੬ (1113) 
-<= ਹੇ ਪਿਆਰੇ 
“ਜੇ ਕਰੁ ਗਹਹਿ ਪਿਆਰੜੇ ਤੁਧੁ ਨ ਛੋਡਾ ਮੂਲਿ। ” 
-ਗਉ ੫. ਵਾਰ ੧੮ਸ, ੫, ੨:੧ (322) 
ਪ੍ਰਿਯ, ਜਿਸ ਨਾਲ/ਨੂੰ ਪਿਆਰ ਕੀਤਾ ਜਾਏ 
“ਇਕੁ ਤਿਲੁ ਪਿਆਰਾ ਵੀਸਰੈ ਰੋਗੁ ਵਡਾ ਮਨ ਮਾਹਿ। ” 
-ਸਿਰੀ ੧, ੨੦, ੧੧ (21) 


ਪਿਆਰ/ਪਰੇਮ ਦੁਆਰਾ/ਰਾਹੀ/ਸਦਕਾ 





2767 


“ਸਚੁ ਕਰਣੀ ਦੇ ਪਾਈਐ ਦਰੁ ਘਰੁ ਮਹਲੁ ਪਿਆਰਿ। ”? 
-ਸਿਰੀ ੧, ੧੨, ੨੨ (18) 

“ਪਹਿਲੈ ਪਿਆਰਿ ਲਗਾ ਥਣ ਦੁਧਿ। ” (ਪਿਆਰ ਨਾਲ) 
-ਮਾਝ ੧, ਵਾਰ ੧ਸ, ੧, ੨੧ (137) 


ਪਿਆਰਿਆ -- (1) ਹੇ ਮੇਰੇ ਪਿਆਰੇ 
“ਸੁਣਿ ਮਨ ਮਿਤ ਪਿਆਰਿਆ ਮਿਲੁ ਵੇਲਾ ਹੈ ਏਹ। ? 
-ਸਿਰੀ ੧, ੧੭, ੧:੧ (20) 

(2) ਪਿਆਰ ਕੀਤਾ ਹੈ 
“ਸੋਹਨਿ ਸਚਿ ਦੁਆਰਿ ਨਾਮੁ ਪਿਆਰਿਆ। ”” 

-ਸਿਰੀ ੪, ਵਾਰ ੧੧ਸ, ੩, ੧:੪ (86) 
“ਨਾਨਕ ਗੁਰਮੁਖਿ ਰਸਨਾ ਹਰਿ ਜਪੈ ਹਰਿ ਕੈ ਨਾਇ ਪਿਆਰਿਆ। ” (ਪਿਆਰ 
ਕਰਦੀ ਹੈ) 

-ਬਿਹਾ ੪, ਵਾਰ ੫ਸ, ੩, ੨੨ (550) 
(3) ਪਿਆਰੇ ਨੂੰ 
“ਸਤਸੰਗਤਿ ਮਹਿ ਹਰਿ ਉਸਤਤਿ ਹੈ ਸੰਗਿ ਸਾਧੂ ਮਿਲੇ ਪਿਆਰਿਆ। ” 

-ਗਉ ੪, ਵਾਰ ੨੦ਸ, ੪, ੨:੧ (311) 


(4) ਪਿਆਰਿਆਂ ਨੂੰ 
“ਹਰਿ ਰੰਗਿ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਿਆ। ? 

-ਸੂਹੀ ੫, ਛੰਤ ੩, ੧:੩ (778) 
“ਜਾਣਿਆ ਅਨੰਦੁ ਸਦਾ ਗੁਰ ਤੇ ਕ੍ਰਿਪਾ ਕਰੇ ਪਿਆਰਿਆ। ? (ਪਿਆਰਿਆ ਉਪਰ) 


-ਰਾਮ ੩, ਅਨੰ ੭:੨ (917) 
(5) ਪਿਆਰੇ 
“'ਦਸਨਿ ਸੰਤ ਪਿਆਰਿਆ ਸੁਣਹੁ ਲਾਇ ਚਿਤਾ। ”” 
-ਰਾਮ ੫. ਵਾਰ ੧੯:੭ (964) 
“ਤਿਨਾ ਪਿਆਰਿਆ ਭਾਈਆ ਅਗੈ ਦਿਤਾ ਬੰਨ੍। ” (ਪਿਆਰ ਕਰਨ ਵਾਲਿਆ) 
-ਸਲੋ ਫਰ, ੧੦੦:੪ (1383) 


ਪਿਆਰਿਹੋ --- ਹੇ ਪ੍ਰਿਯ ਜਨੋ, ਹੇ ਪਿਆਰੇ ਸਜਨੋ 
““ਸਿਖਹੁ ਸਬਦੁ ਪਿਆਰਿਹੋ ਜਨਮ ਮਰਨ ਕੀ ਟੇਕ। ”” 
-ਗਉ ੫. ਵਾਰ ੯ਸ, ੫, ੨:੧ (320) 


ਪਿਆਰੀ ---- (1) ਜਿਸ ਨੂੰ ਪਿਆਰ ਕੀਤਾ ਜਾਵੇ, ਪਿਆਰ ਯੋਗ ਲਗਨ ਵਾਲੀ, ਪਿਆਰ ਦੀ ਪਾਤਰ 
“ਗੁਰਸਿਖਾਂ ਕੈ ਮਨਿ ਪਿਆਰੀ ਭਾਣੀ। ” 
-ਮਾਝ ੪, 2, ੪੨ (96) 
“ਕਹੁ ਕਬੀਰ ਸੰਤਨ ਕੀ ਬੈਰਨਿ ਤੀਨਿ ਲੋਕ ਕੀ ਪਿਆਰੀ। ” 
-ਆਸਾ ਕਬ, ੪, ੪੨ (476) 
(2) ਹੇ ਪਿਆਰੀ 
“ਅੰਮ੍ਰਿਤ ਰਸੁ ਪੀਵਹੁ ਪੁਭ ਪਿਆਰੀ। ” (ਹੇ ਪਿਆਰੀ ਜੀਭ) 
-ਗਉ ੫, ੧੪੪, ੧":੨ (194) 
(3) ਪਿਆਰ ਕਰਦੇ ਹਨ 





2768 


“ਇਕ ਕਾਮਣਿ ਹਿਤਕਾਰੀ ਮਾਇਆ ਮੋਹਿ ਪਿਆਰੀ ਮਨਮੁਖ ਸੋਇ ਰਹੇ ਅਭਾਗੇ। ” 
-ਵਡ ੩, ਛੰਤ ੩, ੪:੫ (569) 
“ਸੋ ਸਤਿਗੁਰੁ ਸਭਨਾ ਕਾ ਮਿਤੁ ਹੈ ਸਭ ਤਿਸਹਿ ਪਿਆਰੀ। ” 
-ਵਡ ੪, ਵਾਰ ੯:੪ (589) 
ਪਿਆਰ ਦੀਆਂ ਪਾਤਰ, ਪਿਆਰੀਆਂ ਲਗਣ ਵਾਲੀਆਂ 
“ਆਵਹੁ ਭੈਣ ਤੁਸੀ ਮਿਲਹੁ ਪਿਆਰੀਆ। ? 
-ਮਾਝ ੪, 2, ੧੧ (96) 


ਪ੍ਰੇਮ 
“ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ । ? 
-ਜਪੁ ੧, ੪:੪ (2) 


(1) ਸੰਬੋਧਨ, ਹੇ ਪ੍ਰਿਯ 
“ਤੇਰੈ ਭਰੋਸੈ ਪਿਆਰੇ ਮੈ ਲਾਡ ਲਡਾਇਆ। ? 
-ਸਿਰੀ ੫, ੯੭, ੧:੧ (51) 

(2) ਜਿਸ ਨੂੰ ਪਿਆਰਾ ਕੀਤਾ ਜਾਵੇ, ਪ੍ਰਿਯ 
“ਮਿਲੁ ਮੇਰੇ ਪਿਆਰੇ ਪ੍ਰਾਨ ਅਧਾਰੇ ਗੁਣ ਸਾਧਸੰਗਿ ਮਿਲਿ ਗਾਵਏ । ” 

-ਸਿਰੀ ੫, ਛੰਤ ੩, ੧:੫ (80) 
“ਘਰਿ ਘਰਿ ਕੰਤੁ ਮਹੇਲੀਆ ਰੂੜੈ ਹੇਤਿ ਪਿਆਰੇ। ” 

-ਵਡ ੧, ਅਲਾ ੩, ੭:੩ (581) 


(1) ਪਿਆਉਂਦਾ ਹੈ 
“ਬਾਰ ਬਿਵਸਥਾ ਤੁਝਹਿ ਪਿਆਰੈ ਦੁਧ। ”” 
੍‌੍ -ਗਉ ੫, ਸੁਖ ੪, ੧੫ (266) 
(2) ਪ੍ਰੇਮ ਨੇ 
“ਬਿਨੁ ਪਿਆਰੈ ਭਗਤਿ ਨ ਹੋਵਈ ਨਾ ਸੁਖੁ ਹੋਇ ਸਰੀਰਿ। ? 
-ਆਸਾ ੩, ਅਸ ੩੬, ੬:੧ (429) 
(3) ਪਿਆਰੇ ਨੇ 
“ਆਪੇ ਧਰਤੀ ਸਾਜੀਅਨੁ ਪਿਆਰੈ ਪਿਛੈ ਟੁੰਕ ਚੜਾਇਆ। ”” 
-ਸੋਰ ੪, ੪, ੧:੩ (605) 


(1) ਪ੍ਰਿਯ, ਪਿਆਰੇ ਨੂੰ 
“ਹੈ ਕੋਈ ਰਾਮ ਪਿਆਰੋ ਗਾਵੈ । ? 


=ਗਉ ਪੇ, ੧੧੭", ੧੯੧ (203) 
“ਪ੍ਰਾਨ ਪਿਆਰੋ ਮਨਹਿ ਅਧਾਰੋ ਚੀਤਿ ਚਿਤਵਉ ਜੈਸੇ ਪਾਨ ਤੰਬੋਲੀ। ” 

-ਬਿਲਾ ੫, ੮੯, ੧":੨ (822) 
(2) ਪਿਆਰ ਕਰਕੇ 
“ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ। ” 

-ਵਡ ੧, ਅਲਾ ੧, ੪:੧ (579) 
ਪਿਆਲਾ 
“ਸੁਰਤਿ ਪਿਆਲ ਸੁਧਾ ਰਸੁ ਅੰਮ੍ਰਿਤੁ ਏਹੁ ਮਹਾ ਰਸੁ ਪੇਉ ਰੇ। ” 





2769 


-ਰਾਮ ਕਬ, ੧, ੩:੨ (969) 
ਪਿਆਲਾ ---- ਕਟੋਰਾ, ਪਾਤਰ 
“ਏਕ ਜੁ ਬਾਤ ਅਨੂਪ ਬਨੀ ਹੈ ਪਵਨ ਪਿਆਲਾ ਸਾਜਿਆ। ” 
-ਸਿਰੀ ਕਬ, ੩, ੩:੧ (92) 
ਪਿਈਵੀ ---- ਬਰੀਕ, ਸੂਖਮ 
“ਖੰਨਿਅਹੁ ਤਿਖੀ ਬਹੁਤੁ ਪਿਈਣੀ । ”” 
-ਸੂਹੀ ਫਰ, ੧, ੪:੨ (794) 


“ਅਪਨਾ ਆਪੁ ਤੂ ਕਬਹੂ ਨ ਛੋਡਸਿ ਪਿਸਨ ਪ੍ਰੀਤਿ ਜਿਉ ਰੇ।” 
-ਮਾਰੂ ੧, ੪, ੩੨ (990) 


“ਦੁਰਬਚਨ ਭੇਦ ਭਰਮੰ ਸਾਕਤ ਪਿਸਨੰ ਤ ਸੁਰਜਨਹ । ”” 


-ਸਸ ੫, ੪੪੧੨ (1358) 


“ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ। ”” 
-ਤਿਲੰ ੧, ੧, ੨:੧ (721) 


“ਕਈ ਕੋਟਿ ਜਖ੍ਹ ਕਿੰਨਰ ਪਿਸਾਚ। ” 
-ਗਉ ੫. ਸੁਖ ੧੦, ੪:੬ (276) 
ਪਿਕਾਬਰ ---- (ਫਾ. ਪੈਗੰਬਰ) ਪੈਗਾਮ (ਸੁਨੇਹਾ) ਲੈ ਜਾਣ ਵਾਲਾ 
“ਪੀਰ ਪਿਕਾਬਰ ਸੇਖ ਮਸਾਇਕ ਅਉਲੀਏ। ” 
-ਗੂਜ ੫, ਵਾਰ ੨:੫ (518) 


“ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ । ” 
-ਸਵ ੫. ਮਥੁ ੧:੬ (1408) 


“ਜਿਹ ਪਿਖਤ ਅਤਿ ਹੋਇ ਰਹਸੁ ਮਨਿ ਸੋਈ ਸੰਤ ਸਹਾਰੁ ਗੁਰੂ ਰਾਮਦਾਸੁ । ” 
-ਸਵ ੪, ਕੀਰ ੨:੪ (1406) 
<<== ਵੇਖਦਿਆਂ ਹੀ 
“ਉਦਾਰਉ ਚਿਤ ਦਾਰਿਦ ਹਰਨ ਪਿਖੰਤਿਹ ਕਲਮਲ ਤੁਸਨ। ” 
-ਸਵ ੨, ੭:੫ (1392) 
ਵੇਖਦਿਆਂ 
“ਡੁਖੇ ਕੋੜਿ ਨ ਡੁਖ ਨਾਨਕ ਪਿਰੀ ਪਿਖੰਦੋ ਸੁਭ ਦਿਸਟਿ। ? 
-ਮਾਰੂ ੫, ਵਾਰ ੧੯ਸ, ੫, ੧:੨ (1100) 





2770 


“ਅਖੀ ਪ੍ਰੇਮਿ ਕਸਾਈਆਂ ਹਰਿ ਹਰਿ ਨਾਮੁ ਪਿਖੰਨ੍ਹਿ। ? 
-ਕਾਨ ੪, ਵਾਰ ੧੩ਸ, ੪, ੨:੧ (1318) 


“ਹਰਿ ਅਗਮੁ ਅਗੋਚਰੁ ਅਗਮੁ ਹਰਿ ਕਿਉ ਕਰਿ ਹਰਿ ਦਰਸਨੁ ਪਿਖਾ। ? 
-ਕਾਨ ੪, ਵਾਰ ੮:੧ (1316) 
ਹੋਰ ਰੂਪ: 
ਪਿਖਿ - 
“ਜਪੁ ਤਪੁ ਸਤੁ ਸੰਤੋਖੁ ਪਿਖਿ ਦਰਸਨੁ ਗੁਰ ਸਿਖਹ। ” (ਵੇਖਕੇ) 
-ਸਵ ੩, ੧੭:੧ (1395) 


੪੬੩੩ 


ਨੈਣ ਤ ਪਰ ਸਕਯਥ ਨਯਣਿ ਗੁਰੁ ਅਮਰੁ ਪਿਖਿਜੈ । ” 
-ਸਵ ੩, ੧੦:੪ (1394) 


“ਸਗਲ ਗੁਣਾ ਗੁਣ ਊਤਮੋ ਭਰਤਾ ਦੂਰਿ ਨ ਪਿਖੁ ਰੀ।” 
-ਆਸਾ ੫, ੧੧੮, ੧੧੨ (400) 
ਹੋਰ ਰੂਪ: 
ਪਿੰਥੈ - 
“ਮੁੰਧ ਇਆਣੀ ਪੇਈਅੜੈ ਕਿਉ ਕਰਿ ਹਰਿ ਦਰਸਨੁ ਪਿਥੈ। ? (ਵੇਖੇ) 
-ਸਿਰੀ ੪, ਛੰਤ ੧, ੧:੧ (78) 


€) €)_ €) 


“ਸਾਗਰੰ ਲੰਘੰਤਿ ਪਿੰਗੰ ਤਮ ਪਰਗਾਸ ਅੰਧਕਹ। ? 
-ਸਸ ੫, ੫੫੧੨ (1359) 
ਪਿੰਗਲਾ ---- ਹਠਯੋਗ ਅਨੁਸਾਰ ਤਿੰਨ ਪ੍ਰਧਾਨ ਨਾੜੀਆਂ ਵਿਚੋ” ਇਕ ਜੋ ਸਰੀਰ ਦੇ ਸਜੇ ਪਾਸੇ ਹੈ, 
ਸੂਰਯ ਨਾੜੀ 
“ਇੜਾ ਪਿੰਗਲਾ ਸੁਖਮਨ ਬੰਦੇ ਏ ਅਵਗਨ ਕਤ ਜਾਹੀ। 
-ਗਉ ਕਬ, ੫੨, ੧:੨ (334) 


ਪਿੰਗੁਰੀਆ --- ਪਿੰਗਲਾ, ਜਿਸ ਦੇ ਪੈਰ ਨ ਹੋਣ, ਲੂਲਾ 
“ਸੁਵਨਿ ਨ ਸੁਰਤਿ ਨੈਨ ਸੁੰਦਰ ਨਹੀ ਆਰਤ ਦੁਆਰਿ ਰਟਤ ਪਿੰਗੁਰੀਆ। ”? 
-ਗਉ ੫, ੧੧੫”, ੧:੧ (203) 


ਪਿੰਗਲਾ, ਜਿਸ ਦੇ ਪੈਰ ਨ ਹੋਣ 
“ਕਹਾ ਪਿੰਗੁਲ ਪਰਬਤ ਪਰ ਭਵਨ। ? 
-ਗਉ ੫. ਸੁਖ ੪, ੬:੭ (267) 


ਹੋਰ ਰੂਪ: 
ਪਿੰਗੁਲਾ - 





ਨਮ 


“ਕਰਮ ਕਰਿ ਅਰੁਣ ਪਿੰਗੁਲਾ ਰੀ। ? 
-ਧਨਾ ਤ੍ਰਿਲੋ, ੧, ੨:੨ (695) 


ਪਿੰਗੁਲਾ ---- (1) ਲੂਲਾ, ਵੇਖੋ “ਪਿੰਗੁਲ” 
(2) ਹਠ ਯੋਗ ਅਨੁਸਾਰ ਤਿੰਨ ਪ੍ਰਧਾਨ ਨਾੜੀਆਂ ਵਿਚੋ ਇਕ 
“ਸੁਖਮਨਾ ਇੜਾ ਪਿੰਗੁਲਾ ਬੁਝੈ ਜਾ ਆਪੇ ਅਲਖੁ ਲਖਾਏ । ” 
ਹੁ -ਰਾਮ ੧, ਸਿਗੋ ੬੦:੫ (944) 
(3) ਇਕ ਵੇਸਵਾ 
“ਅਜਾਮਲੁ ਪਿੰਗੁਲਾ ਲੁਭਤੁ ਕੁੰਚਰੁ ਗਏ ਹਰਿ ਕੈ ਪਾਸਿ। ? 
-ਕੇਦਾ ਰਵਿ, ੧, ੩:੧ (1124) 
ਪਿੰਗੁਲਾ, ਲੂਲਾ 
“ਪਾਵਹੁ ਤੇ ਪਿੰਗੁਲੁ ਭਇਆ ਮਾਰਿਆ ਸਤਿਗੁਰ ਬਾਨ। ” 
-ਸਲੋ ਕਬ, ੧੯੩੦੨ (1374) 


“ਹੋਰ ਕਚੀ ਮਤੀ ਕੁਚੁ ਪਿਚੁ ਅੰਧਿਆ ਅੰਧੁ ਬੀਚਾਰੁ ।  (ਕਚਾ ਪਿਲਾ) 
-ਸਾਰ ੫. ਵਾਰ ੧੧ਸ, ੧, ੨੬ (1242) 
“ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ। ” 
-ਗਉ ੪, ਵਾਰ ੯:੪ (304) 
ਪਿਛੰਉਡੀ --- ਪਿਛੇ ਪੈਣਾ, ਘਟਨਾ 
“ਏ ਪੰਡੀਆ ਮੋ ਕਉ ਢੇਢ ਕਹਤ ਤੇਰੀ ਪੈਜ ਪਿਛੰਉਡੀ ਹੋਇਲਾ। ” 
-ਮਲਾ ਨਾਮ, ੨, ੨੧੨ (1292) 


“ਅਗਹੁ ਦੇਖੈ ਪਿਛਹੁ ਦੇਖੈ ਤੁਝ ਤੇ ਕਹਾ ਛਪਾਂਵੈ । ”” 


-ਗਉਂ ੧, ੧੭, ੩:੨ (156) 
(2) ਪਿਛਲੀ, ਪਿਛਲਾ ਭਾਗ 
““ਪਿਛਹੁ ਰਾਤੀ ਸਦੜਾ ਨਾਮੁ ਖਸਮ ਕਾ ਲੇਹਿ। ” 
-ਮਾਰੂ ੧, ੧, ੧੧ (989) 


“ਫਰੀਦਾ ਪਿਛਲ ਰਾਤਿ ਨ ਜਾਗਿਓਹਿ ਜੀਵਦੜੋ ਮੁਇਓਹਿ। ” 
-ਸਲੋ ਫਰ, ੧੦੭੧ (1383) 


“ਜੇ ਗੁਰ ਕੀ ਸਰਣੀ ਫਿਰਿ ਓਹੁ ਆਵੈ ਤਾ ਪਿਛਲੇ ਅਉਗਣ ਬਖਸਿ ਲਇਆ। ” 
-ਗਉ ੪, ਵਾਰ ੧੩ਸ, ੪, ੨:੮ (307) 
ਪਿਛਵਾਰਲਾ -- ਪਿਛਲਾ ਪਾਸਾ 
“ਫੇਰਿ ਦੀਆ ਦੇਹੁਰਾ ਨਾਮੇ ਕਉ ਪੰਡੀਅਨ ਕਉ ਪਿਛਵਾਰਲਾ। ”? 
-ਮਲਾ ਨਾਮ, ੨, ੩੨ (1293) 


(1) ਬੀਤਿਆਂ ਸਮਾਂ, ਲੰਘ ਚੁੱਕਾ ਵਕਤ 





2772 


“ਅਗਹੁ ਨੇੜਾ ਆਇਆ ਪਿਛਾ ਰਹਿਆ ਦੂਰਿ। ” 


-ਸਲੋ ਫਰ, ੯:੨ (1378) 
(2) ਪਿਛੇ, ਪਿਛਲੀ ਓਰ 
“ਆਆਗਾਹ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ। ”” 
-ਮਾਰੂ ੫, ਵਾਰ ੭ਸ, ੫, ੧:੧ (1096) 


-ਗਉ ੪, ਵਾਰ ੬:੪ (302) 


“ਲਕੀ ਕਾਸੇ ਹਥੀ ਫੁੰਮਣ ਅਗੋ ਪਿਛੀ ਜਾਹੀ। ” 
-ਮਾਝ ੧, ਵਾਰ ੨੬ਸ, ੧, ੧:੯ (149) 


(1) ਪਿਛੋ, ਬਾਅਦ ਵਿਚ, ਜਾਣ ਤੋ ਬਾਅਦ 
“ਅੰਤੇ ਸਤਿਗੁਰੁ ਬੋਲਿਆ ਮੈ ਪਿਛੇ ਕੀਰਤਨੁ ਕਰਿਅਹੁ ਨਿਰਬਾਣੁ ਜੀਉ। ” 
-ਰਾਮ ਸੁੰਦ, ਸਦ ੫:੧ (923) 
“ਜੇ ਕੇ ਕਹੈ ਪਿਛੇ ਪਛਤਾਇ। ? 
-ਜਪੁ ੧, ੧੨੦੨ (3) 
(2) ਪਿਛੇ, ਮਗਰ ਮਗਰ 
“ਤਿਨਾ ਪਿਛੇ ਰਿਧਿ ਸਿਧਿ ਫਿਰੈ ਓਨਾ ਤਿਲੁ ਨ ਤਮਾਇ। ”? 
-ਸਿਰੀ ੩, ੩੫, ੪:੨ (26) 
“ਪਿਛੇ ਲਗਿ ਚਲੀ ਮਾਇਆ। ” 
-ਸੋਰ ੫, ੬੪, ੨੧੨ (625) 
(3) ਸਦਕਾ, ਬਰਕਤ ਨਾਲ 
“ਤਿਨਾ ਪਿਛੈ ਛੁਟੀਐ ਜਿਨ ਅੰਦਰਿ ਨਾਮੁ ਨਿਧਾਨੁ । ” 
-ਸਿਰੀ ੫, ੯੮, ੨੨ (52) 
(4) ਭਾਵ ਤਕੜੀ ਦੇ ਦੂਜੇ ਪਲੇ ਵਿਚ 
“ਧਰਿ ਤਾਰਾਜੀ ਅੰਬਰੁ ਤੋਲੀ ਪਿਛੇ ਟੰਕੁ ਚੜਾਈ । ” 
-ਮਾਝ ੧, ਵਾਰ ੧੯ਸ, ੧, ੧:੩ (147) 
“ਪਤਿ ਪਰਵਾਣਾ ਪਿਛੇ ਪਾਈਐ ਤਾ ਨਾਨਕ ਤੋਲਿਆ ਜਾਧੈ। ”” 
-ਆਸਾ ੧, ਵਾਰ ੧੧ਸ, ੧, ੨:੧੦ (469) 
(5) ਲੰਘ ਚੁਕਿਆ ਸਮਾਂ 
“ਓਸੁ ਅਗੈ ਪਿਛੇ ਢੋਣੀ ਨਾਹੀ ਜਿਸੁ ਅੰਦਰਿ ਨਿੰਦਾ ਮੁਹਿ ਅੰਬ ਪਇਆ। ” 
-ਗਉ ੪, ਵਾਰ ੧੩ਸ, ੪, ੨:੬ (307) 
“ਆਗੈ ਘਾਮ ਪਿਛੈ ਰੁਤਿ ਜਾਡਾ ਦੇਖਿ ਚਲਤ ਮਨੁ ਡੋਲੇ । ” 
-ਤੁਖਾ ੧, ਬਾਰਾ ੧੧:੪ (1109) 
(6) ਭਾਵ ਐਧਰ ਉਧਰ 
“ਓਇ ਆਗੈ ਪਿਛੈ ਬਹਿ ਮੁਹੁ ਛੁਪਾਇਨਿ ਨ ਰਲਨੀ ਖੋਟੇਆਰੇ। ”” 
-ਗਉ ੪, ਵਾਰ ੨੧ਸ, ੪, ੧:੪ (312) 
(6) ਭਾਵ ਲੋਕ 





ਨਮ 


“ਅਅਗੈ ਪਿਛੈ ਸੁਖੁ ਨਹੀ ਮਰਿ ਜੰਮਹਿ ਵਾਰੋ ਵਾਰ। ? 
-ਸੋਰ ੪, ਵਾਰ ੧੭ਸ, ੩, ੨੨ (649) 


-ਆਸਾ ਕਬ, ੨੨, ੧੧ (481) 


-ਮਾਝ ੫. ਅਸ ੩੫, ੬੧੨ (130) 


“ਅਅਗੋ ਦੇ ਸਤ ਭਾਉ ਨ ਦਿਚੈ ਪਿਛੋਦੇ ਆਖਿਆ ਕੰਮਿ ਨ ਆਵੈ । ?” 
-ਗਉ ੪, ਵਾਰ ੧੧ਸ, ੪, ੧:੧ (305) 


“ਨਾਨਕ ਜਿਸੁ ਪਿੰਜਰ ਮਹਿ ਬਿਰਹਾ ਨਹੀ ਸੋ ਪਿੰਜਰੁ ਲੈ ਜਾਰਿ। ” 
-ਸਿਰੀ ੪, ਵਾਰ ੧ਪਸ, ੨, ੧੨ (89) 
“ਜਤੁ ਸਤੁ ਸੰਜਮੁ ਸੀਲੂ ਨ ਰਾਖਿਆ ਪ੍ਰੇਤ ਪਿੰਜਰ ਮਹਿ ਕਾਸਟੁ ਭਇਆ। ” (ਭਾਵ 


-ਰਾਮ ੧, ਅਸ ੭, ੨੧ (906) 


““ਕਾਗਾ ਚੂੰਡਿ ਨ ਪਿੰਜਰਾ ਬਸੈ ਤ ਉਡਰਿ ਜਾਹਿ। ” (ਭਾਵ ਸੁਕਾ ਸਰੀਰ) 
-ਸਲੋ ਫਰ, ੯੨੧ (1382) 


“ਪਿੰਜਰਿ ਪੰਖੀ ਬੰਧਿਆ ਕੋਇ। ? 
-ਬਿਲਾ ੧, ਥਿਤੀ ੭:੩ (839) 
(1) ਸਰੀਰ (ਰੂਪੀ ਪਿੰਜਰਾ) 
“ਨਾਨਕ ਜਿਸੁ ਪਿੰਜਰ ਮਹਿ ਬਿਰਹਾ ਨਹੀ ਸੋ ਪਿੰਜਰੁ ਲੈ ਜਾਰਿ। ? 
-ਸਿਰੀ ੪, ਵਾਰ ੧੫ਸ, ੨, ੧੨ (89) 


“ਜਿਤੁ ਪਿੰਜਰੇ ਮੇਰਾ ਸਹੁ ਵਸੈ ਮਾਸੁ ਨ ਤਿਦੂ ਖਾਹਿ। ” (ਸਰੀਰ) 
-ਸਲੋ ਫਰ, ੯੨੨ (1382) 


(2) ਪਿੰਜਰਾ 
“ਤੂੰ ਪਿੰਜਰੁ ਹਉ ਸੁਅਟਾ ਤੋਰ। ? 
੍‌ ੍‌੍ -ਗਉ ਕਬ, ੨, ੨:੧ (323) 
(3) ਢਾਂਚਾ 
“ਹਾਡ ਮਾਸ ਨਾੜੰ” ਕੋ ਪਿੰਜਰੁ ਪੰਖੀ ਬਸੈ ਬਿਚਾਰਾ। ? 





2774 


-ਸੋਰ ਰਵਿ, ੬, ੧:੨ (659) 
“ਫਰੀਦਾ ਤਨੁ ਸੁਕਾ ਪਿੰਜਰੁ ਥੀਆ ਤਲੀਆ ਖੂੰਡਹਿ ਕਾਗ । ” (ਹੱਡੀਆਂ ਦਾ ਢਾਂਚਾ) 
-ਸਲੋ ਫਰ, ੯੦੧ (1382) 


“ਧਨੁ ਧਨੁ ਪੁਰਖ ਸਾਬਾਸਿ ਹੈ ਜਿਨ ਸਚੁ ਰਸਨਾ ਅੰਮ੍ਰਿਤੁ ਪਿਜੈ। ? 
-ਗਉ ੪, ਵਾਰ ੨੦:੩ (312) 
-- ਪਿੰਜਨ ਨਾਲ ਰੂੰ ਨੂੰ ਸਾਫ ਕਰਦਿਆਂ 
“ਵੇਲਿ ਪਿੰਵਾਇਆ ਕਤਿ ਵੁਣਾਇਆ। ”” 
-ਰਾਮ ੩, ਵਾਰ ੧੯ਸ, ੧, ੧:੧ (955) 


“ਅੰਧੇ ਆਪੁ ਨ ਜਾਣਨੀ ਫਕੜੁ ਪਿਟਨਿ ਧੰਧੁ। ? 
-ਰਾਮ ੫, ਵਾਰ ੫ਸ, ੫, ੨:੭ (959) 


ਗਲ੍ਹਾ ਪਿਟੰਨਿ ਸਿਰੁ ਖੋਹੇਨਿ। ” 
-ਸਲੋ ੧, ੬੧੨ (1410) 
-੮੮- ਪਿਟਦੇ ਹਨ, ਮੁਸੀਬਤ ਸਮਝ ਕੇ, ਫਜੂਲ ਰੂਪ ਵਿਚ ਕਰਦੇ ਹਨ 

“ਇਕਨਾ ਸਤਿਗੁਰੁ ਮੇਲਿ ਸੁਖੁ ਦੇਵਹਿ ਇਕਿ ਮਨਮੁਖਿ ਧੰਧੁ ਪਿਟਾਈ। ”” 

-ਸੂਹੀ ੪, ੧੩, ੨:੧ (735) 
ਹੋਰ ਰੂਪ: 
ਪਿਟਾਈਐ - 
“ਐਥੇ ਧੰਧੁ ਪਿਟਾਈਐ ਸਚੁ ਲਿਖਤੁ ਪਰਵਾਨੁ । ” (ਪਿਟੀਦਾ ਹੈ) 

-ਸਿਰੀ ੧, ੧੯, ੪:੧ (21) 


ਪਿਟਿਹੁ - 
“ਧੰਧਾ ਪਿਟਿਹੁ ਭਾਈਹੋ ਤੁਮੁ ਕੂੜੁ ਕਮਾਵਹੁ। ” (ਵਿਅਰਥ ਔਖੇ ਹੋ ਕੇ ਕੰਮ ਕਰਨਾ) 
-ਆਸਾ ੧, ਅਸ ੧੩, ੪੧ (418) 


“ਧੰਧੁ ਪਿਟੇ ਸੰਸਾਰੁ ਸਚੁ ਨ ਭਾਇਆ। ”” 
-ਆਸਾਂ ੧, ਅਸ ੧੬, ੧੨ (419) 


€) 


“ਅਹੰਕਾਰੀ ਨਿੰਦਕਾ ਪਿਠਿ ਦੇਇ ਨਾਮ ਦੇਉ ਮੁਖਿ ਲਾਇਆ। ”? 
-ਆਸਾ ੧, ਛੰਤ ੨੦, ੪:੩ (451) 


“ਕੁਦਰਤਿ ਅਹਿ ਵੇਖਾਲੀਅਨੁ ਜਿਣਿ ਐਵਡ ਪਿਡ ਠਿਣਕਿਓਨੁ । ” 
-ਰਾਮ ਬਸ, ਵਾਰ ੪:੫ (967) 





ਨ 


“ਹਉ ਹੋਆ ਮਾਹਰੁ ਪਿੰਡ ਦਾ ਬੰਨਿ ਆਦੇ ਪੰਜਿ ਸਰੀਕ ਜੀਉ। (ਇਥੇ ਭਾਵ 
“ਸਰੀਰ?” ਰੂਪੀ ਗ੍ਰਾਮ ਦਾ) 
-ਸਿਰੀ ੫, ਅਸ ੨੯, ੪੩ (73) 

(2) ਸਰੀਰ, ਦੇ 
“ਜੀਅ ਪਿੰਡ ਦੇ ਪ੍ਰਾਨ ਅਧਾਰੇ। ” 

-ਆਸਾ ੫, ੯੯, ੧:੨ (395) 
“ਸਾਕਤ ਕੀ ਓਹ ਪਿੰਡ ਪਰਾਇਣਿ। ” (ਦੇਹ ਦਾ ਆਸਰਾ) 

-ਗੋਡ ਕਬ, ੭, ੩:੩ (872) 


““ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ। ” 
-ਆਸਾ ੧, ਵਾਰ ੧੭ਸ, ੧, ੨:੩ (472) 


“ਮਿਰਤਕ ਪਿੰਡਿ ਪਦ ਮਦ ਨਾ ਅਹਿਨਿਸਿ ਏਕੁ ਅਗਿਆਨ ਸੁ ਨਾਗਾ। ”? 
-ਸਿਰੀ ਬੇਣੀ, ੧, ੧:੨ (93) 
(2) ਸਰੀਰ ਵੱਲੋ, ਸਰੀਰ ਕਰਕੇ, ਸਰੀਰ ਵਿਚ 
“ਪਿੰਡਿ ਮੁਐ ਜੀਉ ਕਿਹ ਘਰਿ ਜਾਤਾ। ” 
੍‌੍ -ਗਉ ਕਬ, ੧੮, ੧:੧ (327) 
“ਸੋ ਬੁਹਮੰਡਿ ਪਿੰਡਿ ਸੋ ਜਾਨੁ । ” 
-ਭੈਰ ਕਬ, ਅਸ ੧, ੬:੧ (1162) 


“ਨਾਨਕ ਨਾਮਿ ਸੰਤੋਖੀਆ ਜੀਉ ਪਿੰਡੁ ਪੁਭ ਪਾਸਿ। ”” 
-ਸਿਰੀ ੧, ੧੬, ੫:੩ (20) 

ਹੋਰ ਰੂਪ: 
ਪਿੰਡੇ - 
“ਜੋ ਬੁਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ । ” 

-ਧਨਾ ਪੀਪਾ, ੧, ੨੧ (695) 
(2) ਚਾਵਲਾਂ ਦਾ ਪਿੰਨਾ 
“ਪਿੰਡੁ ਪਤਲਿ ਮੇਰੀ ਕੇਸਉ ਕਿਰਿਆ ਸਚੁ ਨਾਮੁ ਕਰਤਾਰੁ । ? 

-ਆਸਾ ੧, ੩੨. ੨੧ (358) 
“ਗਇਆ ਪਿੰਡੁ ਭਰਤਾ। ”” 

-ਗੋਂਡ ਨਾਮ, ੧, ੨:੧ (873) 


“ਪਿਤ ਸੁਤੋ ਸਗਲ ਕਾਲਤ੍ ਮਾਤਾ ਤੇਰੇ ਹੋਹਿ ਨ ਅੰਤਿ ਸਖਾਇਆ। ?” 
ਲੂ -ਸਿਰੀ ੧, ੨੬, ੧੨ (23) 

“ਹੋਏ ਕ੍ਰਿਪਾਲ ਮਾਤ ਪਿਤ ਨਿਆਈ ਬਾਰਿਕ ਜਿਉ ਪ੍ੁਤਿਪਾਰਿਆ। ” 
-ਆਸਾ ੫, ੪੫, ੧:੨ (382) 


(2) ਸਰੀਰ ਦੀ ਗਰਮੀ ਦੀ ਬਿਮਾਰੀ 





2776 


“ਕਾਢਿ ਕੁਠਾਰੁ ਪਿਤ ਬਾਤ ਹੰਤਾ ਅਉਖਧੁ ਹਰਿ ਕੋ ਨਾਉ। ? 
-ਟੋਡੀ ੫, ੧੩, ੧":੨ (714) 


(1) ਵਡੇ ਵਡੇਰੇ, ਬਜੁਰਗ, ਬਾਪ ਦਾਦਾ ਆਦਿ 
“ਜੀਵਤ ਪਿਤਰ ਨ ਮਾਨੈ ਕੋਊ ਮੂਏ' ਸਿਰਾਧ ਕਰਾਹੀ। ” 
-ਗਉ ਕਬ, ੪੫, ੧:੧ (332) 
ਹੋਰ ਰੂਪ: 
ਪਿਤਰਾ - 
“ਆਪਿ ਡੁੰਬੈ ਕਿਉ ਪਿਤਰਾ ਤਾਰੈ । ”” 
-ਰਾਮ ੧, ਅਸ ੪, ੪੨ (904) 
(2) ਮੋਏ ਹੋਏ ਬਜ਼ੁਰਗ, ਪਿਤਾਮਾ 
“ਘਰ ਕੇ ਦੇਵ ਪਿਤਰ ਕੀ ਛੋਡੀ ਗੁਰ ਕੋ ਸਬਦੁ ਲਇਓ। ” 
-ਬਿਲਾ ਕਬ, ੪, ੪:੨ (856) 
(3) ਪਿਤਾ 
“ਮਾਤਰ ਪਿਤਰ ਤਿਆਗਿ ਕੈ ਮਨੁ ਸੰਤਨ ਪਾਹਿ ਬੇਚਾਰਿਓ। ”? 
-ਸਾਰ ੫, ੧੩੭, ੧੧੧ (1230) 
(1) ਪਿਤਰਾਂ/ਵੱਡੇ ਵਡੇਰਿਆਂ ਨੂੰ 
“ਆਪਿ ਤਰੈ ਪਿਤਰੀ ਨਿਸਤਾਰੇ । ” 
-ਗਉਂ ੧, ਅਸ ੭, ੩:੩ (223) 
(2) ਮੁਏ ਹੋਏ ਬਜ਼ੁਰਗਾਂ/ਪਿਤਾਮਾਂ ਨੂੰ 
“ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ। ” 
-ਆਸਾ ੧, ਵਾਰ ੧੭ਸ, ੧, ੧੧ (472) 


“ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ । ”” 
-ਜਪੁ ੧, ੩੮ਸ:੧ (8) 
ਪਿਤਾਈ ---- ਪਿਤਾ, ਬਾਪ 
“ਪ੍ਰਤਿਪਾਲੈ ਬਾਰਿਕ ਕੀ ਨਿਆਈ ਜੈਸੇ ਮਾਤ ਪਿਤਾਈ। ” 
-ਸਾਰ ੫, ੪੮, ੧੨ (1214) 


ਪਿਤਾਮਹ ---- (ਗੰਗਾ ਦੇ ਪੁੱਤਰ) ਭੀਸ਼ਮ ਪਿਤਾਮਹ, ਪੁਤਿਗਿਆ ਦੀ ਦ੍ਰਿੜਤਾ ਤੇ ਬੁਹਮਚਾਰਯ ਦਾ 


ਪ੍ਰਤੀਕ 
“ਸੋਈ ਨਾਮੁ ਸਿਮਰਿ ਗੰਗੇਵ ਪਿਤਾਮਹ ਚਰਣ ਚਿਤ ਅੰਮ੍ਰਿਤ ਰਸਿਆ। ”? 
-ਸਵ ੩, ੪੨੨ (1393) 





ਨ 


-ਧਨਾ ਨਾਮ, ੪, ੩:੧ (693) 


“ਜਾਂ ਮੂੰ ਇਕੁ ਤ ਲਖ ਤਉ ਜਿਤੀ ਪਿਨਣੇ ਦਰਿ ਕਿਤੜੇ । ” 
-ਸਲੋ ੫, ੪:੧ (1425) 


“ਪਿਯੂ ਦਾਦੇ ਜੇਵਿਹਾ ਪੋਤਾ ਪਰਵਾਣੁ । ” 
-ਰਾਮ ਬਸ, ਵਾਰ ੬:੨ (968) 


“ਜੇ ਲੋੜਹਿ ਵਹੁ ਕਾਮਣੀ ਨਹ ਮਿਲੀਐ ਪਿਰ ਕੂਰਿ। ” 
-ਸਿਰੀ ੧, ੯, ੧:੨ (17) 
“ਮੁੰਧੇ ਪਿਰ ਬਿਨੁ ਕਿਆ ਸੀਗਾਰੁ । ? 
-ਸਿਰੀ ੧, ੧੩, ੧੧੧ (18) 


-ਆਸਾ ੫, ੧੫੭, ੨੩ (409) 


-ਮਾਰੂ ੩, ਸੋਲਾ ੪, ੭:੨ (1047) 


“ਨਾਨਕ ਸੇਈ ਧੰਨੁ ਜਿਨਾ ਪਿਰਹੜੀ ਸਚ ਸਿਉ। ”? 
-ਜੈਤ ੫, ਵਾਰ ੧੪ਸ, ੫, ੨੧੨ (709) 


“ਨਾਨਕ ਕਾਮਣਿ ਪਿਰਹਿ ਪਿਆਰੀ ਵਿਚਹੁ ਆਪੁ ਗਵਾਏ । ”” 

-ਗਉ ੩, ਛੰਤ ੩, ੧:੬ (245) 
“ਮੀਠੀ ਪਿਰਹਿ ਕਹਾਨੀ। ” (ਪਤੀ ਦੀਆਂ) 

-ਬਿਲਾ ੫, ੧੨੮, ੨":੫ (830) 


“ਕਾਮਣਿ ਪਿਰਹੁ ਭੁਲੀ ਜੀਉ ਮਾਇਆ ਮੋਹਿ ਪਿਆਰੇ। ”” 
-ਗਉ ੩, ਛੰਤ ੨, ੩:੧ (244) 


< ਮੇਰੇ ਮਨ ਭਜੁ ਰਾਮ ਨਾਮ ਅਤਿ ਪਿਰਘਾ। ”” 


-ਸੂਹੀ ੪, ੨, ੧":੧ (731) 
ਪਿਰਥਮੀ ---- ਧਰਤੀ, ਸ੍ਰਿਸ਼ਟੀ 


“ਪਾਹਨ ਬੋਰੀ ਪਿਰਥਮੀ ਪੰਡਿਤ ਪਾੜੀ ਬਾਟ। ? 
-ਸਲੋ ਕਬ, ੧੩੭, ੨ (1371) 


“ਛਤ੍ ਸਿੰਘਾਸਨੁ ਪਿਰਥਮੀ ਗੁਰ ਅਰਜੁਨ ਕਉ ਦੇ ਆਇਅਉ। ” 





2778 


-ਸਵ ੫, ਹਰਿ ੨੬ (1409) 


“ਨਾਨਕ ਹਰਿ ਆਪੇ ਜਾਣਦਾ ਜਿਨਿ ਲਾਈ ਪ੍ਰੀਤਿ ਪਿਰੰਨਿ। ” 
-ਗਉ ੪, ਵਾਸ ੪ਸ, ੪, ੨:੨ (301) 
ਪ੍ਰੇਮ, ਪਿਆਰ 
“ਇਹੁ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ। ” 
-ਰਾਮ ੩, ਵਾਰ ੨ਸ, ੩, ੨:੩ (947) 
(1) ਅਤਿ ਪਿਆਰਾ, ਜਿਸ ਨਾਲ ਪਿਆਰ ਕੀਤਾ ਜਾਵੇ 
“ਮੇਰੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਮੇਰੇ ਗੋਵਿੰਦਾ ਹਰਿ ਪੂੰਜੀ ਰਾਖੁ ਹਮਾਰੀ ਜੀਉ। ” 
-ਮਾਝ ੪, ੬੭, ੪੨ (174) 
(2) ਪ੍ਰੇਮ 
“ਕਬੀਰ ਜਉ ਤੁਹਿ ਸਾਧ ਪਿਰੰਮ ਕੀ ਸੀਸੁ ਕਾਟਿ ਕਰਿ ਗੋਇ। ” 
-ਸਲੋ ਕਬ, ੨੩੯੧ (1377) 


-ਆਸਾ ੩, ਅਸ ੩੦, ੬੨ (426) 


“ਗਿਆਨ ਵਿਹੂਣੀ ਪਿਰ ਮੁਤੀਆ ਪਿਰਮੁ ਨ ਪਾਇਆ ਜਾਇ। ”” 


-ਸਿਰੀ ੩, ੬੧, ੩:੧ (38) 
“ਆਪਣਾ ਲਾਇਆ ਪਿਰਮੁ ਨ ਲਗਈ ਜੇ ਲੋਚੈ ਸਭੁ ਕੋਇ। ” 
-ਸਲੋ ਫਰ, ੧੩:੨ (1378) 
(2) ਪ੍ਰਿਯ, ਪਿਆਰਾ 
“ਨਿਜ ਘਰਿ ਸੂਤੜੀਏ ਪਿਰਮੁ ਜਗਾਏ ਰਾਮ। ”” 
-ਬਿਲਾ ੧, ਛੰਤ ੨, ੨:੨ (844) 
“ਸਚਾ ਸਉਦਾ ਖਰਚੁ ਸਚੁ ਅੰਤਰਿ ਪਿਰਮੁ ਪਿਆਰੁ । ” (ਪ੍ਰਿਯ ਵਾਲਾ) 
-ਸਲੋ ੩, ੨੬੫ (1415) 


“ਗੁਰ ਕੀ ਸੇਵਾ ਕਰਿ ਪਿਰਾ ਜੀਉ ਹਰਿ ਨਾਮੁ ਧਿਆਏ। ? 

-ਗਉ ੩. ਛੰਤ ੫, ੧:੧ (246) 
“ਅਸੁਨਿ ਆਉ ਪਿਰਾ ਸਾਧਨ ਝੂਰਿ ਮੁਈ। ” (ਹੇ ਪਿਆਰੇ/ਪਤੀ) 

-ਤੁਖਾ ੧, ਬਾਰਾ ੧੧:੧ (1108) 

ਪਿਰਾਹਨੁ ---- ਚੋਲਾ, ਲਿਬਾਸ 

“ਹਿੰਵੈ ਕਾ ਘਰੁ ਮੰਦਰੁ ਅਗਨਿ ਪਿਰਾਹਨੁ। ? 

- ਰਾਮ ੧, ਸਿਗੋ ੪੫:੩ (943) 
ਪ੍ਰਯਾਗ, ਉਹ ਥਾਂ ਜਿਥੇ ਗੰਗਾ, ਜਮਨਾ ਤੇ ਸਰਸਵਤੀ ਤਿੰਨੇ ਨਦੀਆਂ ਮਿਲਦੀਆਂ ਹਨ। 
“ਬੇਣੀ ਸੰਗਮੁ ਤਹ ਪਿਰਾਗੁ ਮਨੁ ਮਜਨੁ ਕਰੇ ਤਿਥਾਈ । ”” 





ਨਮ 


-ਰਾਮ ਬੇਣੀ, ੧, ੧੨ (974) 


ਹੋਰ ਰੂਪ: 
ਪਿਰਾਗੇ - 
“ਨਾਨਕ ਧੂੜਿ ਪੁਨੀਤ ਸਾਧ ਲਖ ਕੋਟਿ ਪਿਰਾਗੇ। ” 


-ਗਉ ੫. ਵਾਰ ੧੬:੫ (322) 


-<-- ਪਛਾਣ, ਸਮਝ 
“ਪੂਰਬ ਪ੍ਰੀਤਿ ਪਿਰਾਣਿ ਲੈ ਮੋਟਉ ਠਾਕੁਰੁ ਮਾਣਿ। ” 
-ਮਾਰੂ ੩, ਵਾਰ ੧੩ਸ, ੧, ੩:੧ (1090) 
“ਬੈਂ` ਭਾਵੈ ਦਰੁ ਲਹਸਿ ਪਿਰਾਣਿ। ? 
-ਮਲਾ ੧, ਅਸ ੪, ੨੪ (1275) 
(ਮਹਾਨਕੋਸ਼ ਇਸ ਦੇ ਅਰਥ “ਪ੍ਰਾਣੀ, ਜੀਵ” ਕਰਦਾ ਹੈ) 


“ਰਕਤੁ ਬਿੰਦੁ ਕਾ ਇਹੁ ਤਨੋ ਅਗਨੀ ਪਾਸਿ ਪਿਰਾਣੁ। ” 
-ਸਿਰੀ ੧, ਅਸ ੧੫, ੫:੨ (63) 


ਪਿਰਾਨੀ ---- ਪੀੜ ਕਰਨ ਲੱਗੀ ਹੈ, ਦੁਖਣ ਲੱਗੀ ਹੈ 
“ਕਾਗ ਉਡਾਵਤ ਭੁਜਾ ਪਿਰਾਨੀ। ” 
-ਸੂਹੀ ਕਬ, ੨, ੪੨੧ (792) 


“ਸਚਿ ਸੁਹਾਗਣਿ ਸਾ ਭਲੀ ਪਿਰਿ ਮੋਹੀ ਗੁਣ ਸੰਗਿ। ” 
-ਸਿਰੀ ੧, ਅਸ ੬, ੬:੩ (57) 


ਪਿਰਿ ਅੰਨਿ -- ਪਿਆਰੇ ਨਾਲ, ਪਿਰ ਨਾਲ 
“ਲਗੜੀਆ ਪਿਰੀਅੰਨਿ ਪੇਖੰਦੀਆ ਨਾ ਤਿਪੀਆ। ” 
-ਮਾਰੂ ੫, ਵਾਰ ੨੧ਸ, ੫. ੧:੧ (1101) 


(1) ਪਤੀ, ਪ੍ਰੀਤਮ 
“ਹਠ ਮਝਾਹੁ ਮਾ ਪਿਰੀ ਪਸੇ ਕਿਉ ਦੀਦਾਰ । ” 
੍‌੍ -ਸਿਰੀ ੫, ਛੰਤ ੩, ੧੩:੧ (80) 
(2) ਪਿਆਰੇ/ਪੀਤਮ ਦਾ 
“ਓਹਾ ਪ੍ਰੇਮ ਪਿਰੀ। ” 
-ਆਸਾ ੫, ੧੪੩, ੧":੧ (406) 
“'ਪਿਰੀ ਮਿਲਾਵਾ ਜਾ ਥੀਆ ਸਾਈ ਸੁਹਾਵੀ ਰੁਤਿ। ” (ਭਾਵ ਪ੍ਰਭੂ) 
-ਗੂਜ ੫. ਵਾਰ ੧੩ਸ, ੫. ੧:੧ (522) 
ਪਿਰੀਅੰਨਿ - ਪਿਰ ਨਾਲ, ਪਿਆਰੇ ਨਾਲ 
“ਲਗੜੀਆ ਪਿਰੀਅੰਨਿ ਪੇਖੰਦੀਆ ਨਾ ਤਿਪੀਆ। ”? 
-ਮਾਰੂ ੫, ਵਾਰ ੨੧ਸ, ੫, ੧:੧ (1101) 





2780 


-ਸੂਹੀ ੫, ੪੪, ੧:੩ (746) 


“ਕਿਤੀ ਲਖ ਕਰੋੜਿ ਪਿਰੀਏ ਰੋਮ ਨ ਪੁਜਨਿ ਤੇਰਿਆ।” 
-ਸੂਹੀ ੫, ਅਸ ੪, ੫:੧ (761) 


ਪਤੀ, ਪ੍ਰਿਯ 
“ਨਾ ਬੇੜੀ ਨਾ ਤੁਲਹੜਾ ਨਾ ਪਾਈਐ ਪਿਰੁ ਦੂਰਿ। ” 


-ਸਿਰੀ ੧, ੯, ੧:੩ (17) 
“ਭਨਤਿ ਨਾਨਕੁ ਸਭਨਾ ਕਾ ਪਿਰੁ ਏਕੋ ਸੋਇ। ” (ਪ੍ਰਭੂ ਪਤੀ) 
-ਆਸਾ ੧, ੧੦, ੪2੧ (351) 


“ਮੋਹੀ ਪ੍ਰੇਮ ਪਿਰੇ ਪ੍ਰਭਿ ਅਬਿਨਾਸੀ ਰਾਮ। ”” 
-ਬਿਲਾ ੧, ਛੰਤ ੨, ੧:੨ (843) 


-- ਪਿਆਰਿਆ 
“ਬਿਨੁ ਸੁਵਣਾ ਖੀਰੁ ਪਿਲਾਇਆ। ” 
-ਬਸੰ ਕਬ, ੩, ੧:੩ (1194) 


“ਹੁਤੀ ਜੁ ਪਿਆਸ ਪਿਊਸ ਪਿਵੰਨ ਕੀ ਬੰਛਤ ਸਿਧਿ ਕਉ ਬਿਧਿ ਮਿਲਾਯਉ । ” 
-ਸਵ ੪, ਨਲ ੧੦:੨ (1400) 


“ਜਬ ਲਗਿ ਸਾਸੁ ਹੋਇ ਅੰਤਰਿ ਸਾਧੂ ਧੂਰਿ ਪਿਵੀਜੈ । ” 
-ਕਲਿ ੪, ਅਸ ੬, ੧":੨ (1326) 


“ਮਾਇਆ ਕਾਰਣਿ ਪਿੜ ਬੰਧਿ ਨਾਚੈ ਦੂਜੈ ਭਾਇ ਦੁਖੁ ਪਾਵਣਿਆ। ” 
੍‌੍ -ਮਾਝ ੩, ਅਸ ੨੧, ੬:੩ (122) 
(2) ਲੜਾਈ, ਝਗੜਾ 
“ਭੀ ਉਠਿ ਰਚਿਓਨੁ ਵਾਦੁ ਸੈ ਵਰ੍ਿਆ ਕੀ ਪਿੜ ਬਧੀ। ” (ਝਗੜਾ ਵਿਡ ਲਿਆ) 
-ਮਾਝ ੧, ਵਾਰ ੧੭ਸ, ੧, ੧੦੮ (146) 
(3) ਬਾਜ਼ੀ, ਖੇਡ 
“ਬਹੁ ਚਿੰਤਾ ਪਿੜ ਚਾਲੈ ਹਾਰੀ। ” (ਜੀਵਨ ਰੂਪੀ ਖੇਡ) 
-ਗਉ ੧, ਅਸ ੩, ੪:੨ (222) 
“ਨਾਮੁ ਧਿਆਏ ਤਾ ਸੁਖੁ ਪਾਏ ਬਿਨੁ ਨਾਂਵੈ ਪਿੜ ਕਾਚੀ। ? 
-ਵਡ ੧, ਅਲਾ ੪, ੧:੪ (581) 


ਪਿੜਾਈ ---- ਪਟਾਰੀ 
“ਸਪੁ ਪਿੜਾਈ ਪਾਈਐ ਬਿਖੁ ਅੰਤਰਿ ਮਨਿ ਰੋਸੁ । ? 
-ਮਾਰੂ ੧, ਅਸ ੨, ੪:੧ (1009) 





2781 


“ਜਿਸ ਤੂੰ ਮੇਲਹਿ ਸੋ ਮਿਲੈ ਜਾਇ ਸਚਾ ਪਿੜੁ ਮਲਿ। ? 
੍‌੍ -ਸਿਰੀ ੧, ਅਸ ੧੧, ੮:੩ (60) 
(2) ਰਣ ਦਾ ਮੈਦਾਨ 
“ਕਾਹੂ ਬਿਹਾਂਵੈ ਸੋ ਪਿੜੁ ਮਾਲਤ। ” 
੍‌੍ -ਰਾਤ ੫, ਅਸ ੩, ੫:੨ (914) 


“ਪੀ ਅੰਮ੍ਰਿਤੁ ਸੰਤੋਖਿਆ ਦਰਗਹਿ ਪੈਧਾ ਜਾਇ। ”” 
-ਸਿਰੀ ੧, ਅਸ ੧੪, ੭:੩ (62) 


-ਗਉ ੫. ੮੪, ੧":੧ (180) 


“ਦੇਖਿਆ ਤਿਹੂੰ ਲੋਕ ਕਾ ਪੀਉ। ” 
-ਗਉ ਕਬ, ਥਿਤੀ ੧੩:੩ (344) 
“ਨਾ ਜਾਨਉ ਕਿਆ ਕਰਸੀ ਪੀਉ। ” 
-ਸੂਹੀ ਕਬ, ੨, ੧:੨ (792) 
(3) ਪ੍ਰਿਯ ਪਿਆਰਾ 
“ਲਾਖ ਭਗਤ ਅਰਾਧਹਿ ਜਪਤੇ ਪੀਉ ਪੀਉ। ” 
-ਆਸਾ ੫, ੧੦੬, ੧੧ (397) 
“ਪਾਛੇ ਕਿਸਹਿ ਪੁਕਾਰਹਿ ਪੀਉ ਪੀਉ। ” 
-ਬਸੰ ਰਵਿ, ੧, ੩:੪ (1196) 
“ਦੀਨਾ ਨਾਥੁ ਪੀਉ ਬਨਵਾਰੀ। ” (ਪਿਆਰਾ ਹਰੀ) 
-ਪੁਭਾ ੧, ੧੪, ੩:੨ (1331) 
(4) ਪਿਲਾ ਕੇ, ਪਾਨ ਕਰਾ ਕੇ 
“ਤਿਨਿ ਪ੍ਰਭਿ ਸਾਚੈ ਆਪਿ ਭੁਲਾਇਆ ਬਿਖੈ ਠਗਉਰੀ ਪੀਉ। ? 
-ਸਾਰ ੫, ੧੦੨, ੧":੨ (1224) 


“ਮਾਊ ਪੀਊ ਕਿਰਤੁ ਗਵਾਇਨਿ ਟਬਰ ਰੋਵਨਿ ਧਾਹੀ। ” 
-ਮਾਝ ੧, ਵਾਰ ੨੬ਸ, ੧, ੧:੪ (149) 


(2) ਪਿਤਾ, ਬਾਪ 
“ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ। ” 
-ਗਉ ੫, ੧੦੦, ੧:੧ (186) 


“ਅੰਮ੍ਰਿਤੁ ਨਾਮੁ ਪੀਓ ਮਨੁ ਤ੍ਰਿਪਿਤਿਆ ਅਨਭੈ ਠਹਰਾਇਓ। ”” 

-ਗਉ ੫, ੧੩੬, ੨੨ (209) 
(2) ਪੀਤਾ ਹੈ 
“ਅੰਮ੍ਰਿਤੁ ਨਾਮੁ ਤੁਮਾਰਾ ਠਾਕੁਰ ਏਹੁ ਮਹਾ ਰਸੁ ਜਨਹਿ ਪੀਓ। ” 

-ਆਸਾ ੫. ੪੭, ੧੧ (382) 





2782 


ਪੀਓਈਐ --- ਪਾਨ ਕਰੀਦਾ ਹੈ, ਪੀਤਾ ਜਾਂਦਾ ਹੈ 
“ਗੁਰਮਤਿ ਮਨੂਆ ਅਸਥਿਰੁ ਰਾਖਹੁ ਇਨ ਬਿਧਿ ਅੰਮ੍ਰਿਤੁ ਪੀਓਈਐ। ” 
-ਗਉ ਕਬ, ੪੬, ੧":੨ (332) 


-ਆਸਾ ਕਬ, ੩੦, ੩੯੧ (483) 


-ਗਉ ੧, ਅਸ ੧੫, ੨:੧ (227) 


“ਮ੍ਰੇਮ ਠਗਉਰੀ ਜਿਨ ਕਉ ਪਾਈ ਤਿਨ ਰਸੁ ਪੀਅਉ ਭਾਰੀ। ” 

-ਜੈਤ ੫, ੧੧, ੧੨ (702) 

-੮੮੮ (1) ਪੀਂਦੇ ਹਨ, ਪਾਨ ਕਰਦੇ ਹਨ 
“ਸਿਰੁ ਖੋਹਾਇ ਪੀਅਹਿ ਮਲਵਾਣੀ ਜੁਠਾ ਮੰਗਿ ਮੰਗਿ ਖਾਹੀ। ? 
੍‌੍ -ਮਾਝ ੧, ਵਾਰ ੨੬ਸ, ੧, ੧:੧ (149) 

(2) ਪੀਵੇ 
“ਪੀਅਹਿ ਤ ਪਾਣੀ ਆਣੀ ਮੀਰਾ ਖਾਹਿ ਤਾ ਪੀਸਣ ਜਾਉ। ” 

-ਮਾਰੂ ੧, ੬, ੩:੧ (991) 
ਪਾਨ ਕਰੋ, ਪੀਵੇ 
“ਸਤਿਗੁਰੁ ਸੇਵਿ ਸਫਲ ਹਰਿ ਦਰਸਨੁ ਮਿਲਿ ਅੰਮ੍ਰਿਤੁ ਹਰਿ ਰਸੁ ਪੀਅਹੁ । ” 

-ਬਿਲਾ ੪, ੪, ੨੧੨ (800) 


“ਪੰਜਵੈ ਖਾਣ ਪੀਅਣ ਕੀ ਧਾਤੁ । ? 
-ਮਾਝ ੧, ਵਾਰ ੧ਸ, ੧, ੨:੫ (137) 


ਪੀਣਾ 
“ਕੋਟਿ ਕੋਟੀ ਮੇਰੀ ਆਰਜਾ ਪਵਣੁ ਪੀਅਣੁ ਅਪਿਅਉ। ” 


-ਸਿਰੀ ੫, ੨, ੧:੧ (14) 


“ਖਾਤ ਪੀਅੰਤ ਮੂਏ ਨਹੀ ਜਾਨਿਆ। ” 
-ਰਾਮ ੧, ਓਅੰ ੧੯:੫ (932) 


“ਕਬੀਰ ਹਰਦੀ ਪੀਅਰੀ ਚੂੰਨਾਂ ਉਜਲ ਭਾਇ। ”” 
-ਸਲੋ ਕਬ, ੫੬:੧ (1367) 


“'ਬਗਾ ਰਤਾ ਪੀਅਲਾ ਕਾਲਾ ਬੇਦਾ ਕਰੀ ਪੁਕਾਰ। ” 
-ਮਾਝ ੧, ਵਾਰ ੪ਸ, ੧, ੧:੪ (139) 





2783 


“ਨਦਰੀ ਕਿਸੈ ਨ ਆਵਊਨ ਕਿਛੁ ਪੀਆ ਨ ਖਾਉ।” 

-ਸਿਰੀ ੧, ੨, ੩੯੨ (15) 
(2) ਪੀਤਾ, ਪਾਨ ਕੀਤਾ 
“ਜਿਨਾ ਪਰਾਪਤਿ ਤਿਨ ਪੀਆ ਹਉਮੈ ਵਿਚਹੁ ਖੋਇ। ”? 

-ਸਿਰੀ ੩, ੪੬, ੪੨ (31) 


ਪੀਤਾ, ਪਾਨ ਕੀਤਾ 
“ਮਨਿ ਹਰਿ ਹਰਿ ਵਸਿਆ ਗੁਰਮਤਿ ਹਰਿ ਰਸਿਆ ਹਰਿ ਹਰਿ ਰਸ ਗਟਾਕ ਪੀਆਉ 
ਜੀਉ।”” 
-ਆਸਾ ੪, ਛੰਤ ੧੩, ੧:੫ (447) 
ਪਿਆ ਕੇ, ਛਕਾ ਕੇ, ਪਿਲਾ ਕੇ 
“ਦੂਧੁ ਪੀਆਇ ਭਗਤੁ ਘਰਿ ਗਇਆ। ”” 
-ਭੈਰ ਨਾਮ, ੩, ੪:੧ (1164) 
ਪਿਲਾਇਆ 
“ਮਨੁ ਹਰਿ ਰੰਗਿ ਰਾਤਾ ਹਰਿ ਰਸੁ ਪੀਆਇਆ। ” 
-ਮਾਝ ੪, ੫, ੧੨ (95) 
ਪਿਲਾਈ 
“ਭਿਖਿਆ ਨਾਮਿ ਰਜੇ ਸੰਤੋਖੀ ਅੰਮ੍੍‌ਤੁ ਸਹਜਿ ਪੀਆਈ। ”? 
-ਸੋਰ ੧, ਅਸ ੧, ੩:੪ (634) 
“ਜੇਤੇ ਘਟ ਅੰਮ੍ਰਿਤੁ ਸਭ ਹੀ ਮਹਿ ਭਾਵੈ ਤਿਸਹਿ ਪੀਆਈ। ”(ਪਿਆਉਂਦਾ ਹੈ) 
-ਕੇਦਾ ਕਬ, ੩, ੨੨ (1123) 


ਹੋਰ ਰੂਪ: 

ਪੀਆਈਐ- 

ਕਦ ਕਉ ਬਹੁ ਦੂਧੁ ਪੀਆਈਐ ਬਿਖੁ ਨਿਕਸੈ ਫੋਲਿ ਫੁਲੀਠਾ। ” 
(ਪਿਲਾਈਏ) 


-ਗਉਂ ੪, ੬੧, ੩੨ (171) 
ਪਿਆਵੇ, ਪਿਆਉਂਦਾ ਹੈ 
“ਅੰਮ੍ਰਿਤੁ ਪੀਵੈ ਜਿਸ ਨੋ ਆਪਿ ਪੀਆਏ। ? 
-ਮਾਝ ੩, ਅਸ ੧੭, ੭:੧ (119) 
ਪੀਆਲਿਆ -- ਪਿਆਇਆ 
“ਗੁਰਿ ਅੰਮ੍ਰਿਤ ਨਾਮੁ ਪੀਆਲਿਆ ਜਨਮ ਮਰਨ ਕਾ ਪਥੁ । ? 
-ਸਿਰੀ ੫, ੯੦, ੩:੩ (49) 
ਪੀਆਵਣ ਹਾਰਾ ਪਿਆਉਣ ਵਾਲਾ 
“ਹਰਿ ਅੰਮ੍ਰਿਤੁ ਆਪਿ ਪੀਆਵਣ ਹਾਰਾ। ” 
-ਗਉਂ ੪, ੪੪, ੩:੨ (165) 
ਹੋਰ ਰੂਪ: 





2784 


ਪੀਆਵਣਹਾਰੁ- 
“ਵਿਖੁ ਵਿਚਿ ਅੰਮ੍ਰਿਤੁ ਪੁਗਟਿਆ ਕਰਮਿ ਪੀਆਵਣਹਾਰੁ । ” 
-ਸੋਰ ੪, ਵਾਰ ੧੦ਸ, ੩, ੨:੫ (646) 
ਪੀਆਵਣਿਆ - ਪਿਆਉਣ ਵਾਲਾ 
“ਅੰਮ੍ਰਿਤੁ ਰਸਨਾ ਬੋਲੈ ਦਿਨੁ ਰਾਤੀ ਮਨਿ ਤਨਿ ਅੰਮ੍ਰਿਤੁ ਪੀਆਵਣਿਆ। ”? 
-ਮਾਝ ੩, ਅਸ ੧੬, ੩:੪ (118) 


“ਜਿਸਹਿ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ। ”” 
-ਗਉ ੫. ਸੋਲਾ ੫, ੨:੨ (13) 


“ਖੀਰੁ ਪੀਐ ਖੇਲਾਈਐ ਵਣਜਾਰਿਆ ਮਿਤ੍ਰਾ ਮਾਤ ਪਿਤਾ ਸੁਤ ਹੇਤੁ । ” 
-ਸਿਰੀ ੧, ਪਹ ੨, ੧:੨ (75) 
“ਖਿਮਾ ਧੀਰਜੁ ਕਰਿ ਗਊ ਲਵੇਰੀ ਸਹਜੇ ਬਛਰਾ ਖੀਰੁ ਪੀਐ। ” 
-ਪੁਭਾ ੧, ੭, ੪੨੧ (1329) 


“ਕਰਿ ਕਿਰਪਾ ਪ੍ਰਭ ਭਗਤੀ ਲਾਵਹੁ ਸਚੁ ਨਾਨਕ ਅੰਮ੍ਰਿਤੁ ਪੀਏ ਜੀਉ। ” 
-ਮਾਝ ੫, ੩੫, ੪੩ (105) 
ਹੋਰ ਰੂਪ: 
ਪੀਏਉ - 
“ਜੇ ਪੂਰਬਿ ਹੋਵੈ ਲਿਖਿਆ ਤਾ ਅੰਮ੍ਰਿਤੁ ਸਹਜਿ ਪੀਏਉ। ”(ਪੀਵੀਦਾ ਹੈ, ਪੀਂਦਾ ਹੈ) 
-ਸੂਹੀ ੪, ਅਸ ੨, ੩:੨ (758) 


“ਪਾਣੀ ਪਖਾ ਪੀਸਉ ਸੇਵਕ ਕੈ ਠਾਕੁਰ ਹੀ ਕਾ ਆਹਰੁ ਜੀਉ। ”” 
-ਮਾਝ ੫, ੨੫, ੧:੩ (101) 


“ਦੁਇ ਪੁੜ ਚਕੀ ਜੋੜਿ ਕੈ ਪੀਸਣ ਆਇ ਬਹਿਠੁ । ” 
-ਮਾਝ ੧, ਵਾਰ ੧੧ਸ, ੧, ੧:੩ (142) 
ਹੋਰ ਰੂਪ: 
ਪੀਸਣਿ - 
“ਕੁਸਾ ਕਟੀਆ ਵਾਰ ਵਾਰ ਪੀਸਣਿ ਪੀਸਾ ਪਾਇ। ”(ਪੀਹਣ ਲਈ, ਪਾਸੇ ਜਾਣ 
ਲਈ) 
-ਸਿਰੀ ੧, ੨, ੨:੧ (14) 


ਪੀਸਣੁ - 
“ਪਖਾ ਫੇਰੀ ਪਾਣੀ ਢੋਵਾ ਹਰਿ ਜਨ ਕੈ ਪੀਸਣੁ ਪੀਸਿ ਕਮਾਵਾ। ” (ਪੀਹਨ, ਪੀਸਣ 
ਯੋਗ ਅੰਨ) 


-ਸੂਹੀ ੫, ੫੪, ੪:੧ (749) 





2785 


(1) ਪੀਹਨ, ਪੀਸਣ ਯੋਗ ਵਸਤ, ਵੇਖੋ “ਪੀਹਣ ” 
(2) ਪੀਹਣ ਦਾ ਵੱਟਾ 
“ਸਿਲਾ ਸੰਤੋਖ ਪੀਸਣੁ ਹਥਿ ਦਾਨੁ । ” 
-ਮਲਾ ੧, ੮, ੧੨ (1257) 


“ਪੀਸਤ ਪੀਸਤੁ ਚਾਬਿਆ ਸੋਈ ਨਿਬਹਿਆ ਸਾਥ। ” 
-ਸਲੋ ਕਬ, ੨੧੫:੨ (1376) 


ਪੀਹਨ 
“ਪੀਸਨੁ ਪੀਸਿ ਓਢਿ ਕਾਮਰੀ ਸੁਖੁ ਮਨੁ ਸੰਤੋਖਾਏ । ? 
-ਸੂਹੀ ੫, ੪੧, ੨੨੧ (745) 


“ਕੁਸਾ ਕਟੀਆ ਵਾਰ ਵਾਰ ਪੀਸਣਿ ਪੀਸਾ ਪਾਇ। ” 
-ਸਿਰੀ ੧, ੨, ੨:੧ (14) 
ਪੀਸਾਇ ---- ਪੀਸਾ, ਪਿਹਾ 
“ਕਬੀਰ ਮਹਿਦੀ ਕਰਿ ਕੈ ਘਾਲਿਆ ਆਪੁ ਪੀਸਾਇ ਪੀਸਾਇ। ” 
-ਰਾਮ ੩, ਵਾਰ ੨ਸ, ਕਬ, ੧:੧ (947) 
ਹੋਰ ਰੂਪ: 
ਪੀਸਾਈ- 
“ਪ੍ਰਭਿ ਆਣਿ ਆਣਿ ਮਹਿੰਦੀ ਪੀਸਾਈ ਆਪੇ ਘੋਲਿ ਘੋਲਿ ਅੰਗਿ ਲਈਆ। ? 
-ਬਿਲਾ ੪, ਅਸ ੬, ੮:੧ (837) 
ਪਿਹਾਉਂਦਾ ਹੈ 
“ਆਪੇ ਧਰਤੀ ਆਪੇ ਹੈ ਰਾਹਕੁ ਆਪਿ ਜੰਮਾਇ ਪੀਸਾਵੈ। ? 
-ਬਿਹਾ ੪, ਵਾਰ ੬:੧ (550) 


-ਗੂਜ ੫, ਵਾਰ ੩:੬ (518) 


“ਪਾਣੀ ਪਖਾ ਪੀਸੁ ਦਾਸ ਕੈ ਤਬ ਹੋਹਿ ਨਿਹਾਲੁ। ” (ਪੀਹਣ) 
-ਬਿਲਾ ੫, ੪੪, ੧:੧ (811) 


ਪੀਸੈ- 
“ਆਪੇ ਪੀਸੈ ਆਪੇ ਘਸੈ ਆਪੇ ਹੀ ਲਾਇ ਲਏਇ । ”(ਪੀਹੇ) 
-ਰਾਮ ੩, ਵਾਰ ੨ਸ, ੩, ੨:੨ (947) 


“ਗਾਵਤ ਸੁਨਤ ਦੋਊ ਭਏ ਮੁਕਤੇ ਜਿਨਾ ਗੁਰਮੁਖਿ ਖਿਨੁ ਹਰਿ ਪੀਕ। ” 





2786 


-ਪੁਭਾ ੪, ੩, ੧੧੨ (1336) 


““ਬਿਖਾਰੀ ਨਿਰਾਰੀ ਅਪਾਰੀ ਸਹਜਾਰੀ ਸਾਧਸੰਗਿ ਨਾਨਕ ਪੀਕੀ ਰੇ । ? 
-ਆਸਾ ੫, ੧੩੩, ੨੯੧ (404) 
(ਮਹਾਨਕੋਸ਼ ਨੇ “ਪੀ--ਕੀ” ਕਰਕੇ ਅਰਥ “ਪਤੀ ਦੀ” ਕੀਤਾ ਹੈ) 


“ਝੁਠਾ ਮਦ ਮੁਲਿ ਨ ਪੀਚਈ ਜੇ ਕਾ ਪਾਰਿ ਵਸਾਇ। ” 
-ਬਿਹਾ ੪, ਵਾਰ ੧੬ਸ, ੩, ੧:੫ (554) 
ਹੋਰ ਰੂਪ: 
ਪੀਚੈ- 
“ਪਾਵ ਮਲੋਵਾ ਮਲਿ ਮਲਿ ਧੋਵਾ ਮਿਲਿ ਹਰਿ ਜਨ ਹਰਿ ਰਸੁ ਪੀਚੈ ਜੀਉ। ”? 
-ਮਾਝ ੪, ੬, ੨੯੩ (96) 


“ਜਿਨੀ ਮੇਰਾ ਪਿਆਰਾ ਰਾਵਿਆ ਤਿਨ ਪੀਛੈ ਲਾਗਿ ਫਿਰਾਉ। ”” 
-ਸਿਰੀ ੪, ੬੮, ੧੨ (41) 


“ਲਾਹਾ ਨਾਮੁ ਸੰਸਾਰਿ ਅੰਮਿ੍‌ਤੁ ਪੀਜਈ। ”? 
-ਮਲਾ ੧, ਵਾਰ ੧੭:੭ (1285) 


“ਸੁਰਤਿ ਸਬਦੁ ਰਿਦ ਅੰਤਰਿ ਜਾਗੀ ਅਮਿਉ ਝੋਲਿ ਝੋਲਿ ਪੀਜਾ ਹੇ। ? 
-ਮਾਰੂ ੫, ਸੋਲਾ ੩, ੧੩:੩ (1074) 


“ਸੋਰਠਿ ਸੋ ਰਸੁ ਪੀਜੀਐ ਕਬਹੂ ਨ ਫੀਕਾ ਹੋਇ। ” 


-ਸਲੋ ੫, ੫:੧ (1425) 


“ਹਰਿ ਹਰਿ ਅੰਮ੍ਰਿਤ ਹਰਿ ਮਨਿ ਭਾਵੈ ਮਿਲਿ ਸਤਿਗੁਰ ਅੰਮ੍ਰਿਤੁ ਪੀਜੈ ਜੀਉ।” 
-ਮਾਝ ੪, ੪, ੨੩ (96) 


“ਹਉ ਬਲਿਹਾਰੀ ਸੰਤਨ ਤੇਰੇ ਜਿਨਿ ਕਾਮੁ ਕ੍ਰੋਧੁ ਲੋਭੁ ਪੀਠਾ ਜੀਉ। ” 
-ਮਾਝ ੫, ੪੯, ੩:੪ (108) 
ਪਿੱਠ, ਕੰਡ 
“ਆਗੇ ਬੈਠਾ ਪੀਠਿ ਫਿਰਾਇ। ? 
-ਭੈਰ ਕਬ, ੮, ੧੨ (1159) 
“ਮਤੁ ਲਕਰੀ ਸੋਟਾ ਤੇਰੀ ਪਰੈ ਪੀਠਿ। ” (ਪਿਠ ਉਤੇ) 
-ਬਸੰ ਕਬ, ੧", ੩:੨ (1196) 





2787 


“ਅਸਥਿਰ ਭਏ ਸਾਚ ਰੰਗਿ ਰਾਤੇ ਜਨਮ ਮਰਨ ਬਾਹੁਰਿ ਨਹੀ ਪੀਠੇ । ” 
-ਟੋਡੀ ੫, ੨੭, ੧੨ (717) 


ਪਕੀ, ਮਜ਼ਬੂਤ 
“ਜੇ ਜਾਣਾ ਲੜ ਛਿਜਣਾ ਪੀਡੀ ਪਾਈ' ਗੰਢਿ। ? 


-ਸਲੋ ਫਰ, ੫:੧ (1378) 


“ਨਾਨਕ ਆਥੈ ਗੋਰ ਸਦੇਈ ਰਹਿਓ ਪੀਣਾ ਖਾਣਾ। ” 
-ਸਿਰੀ ੧, ੨੮, ੪੨ (24) 


“ਰਤੁ ਪੀਣੇ ਰਾਜੇ ਸਿਰੈ ਉਪਰਿ ਰਖੀਅਹਿ ਏਵੈ ਜਾਧੈ ਭਾਉ। ”” 
-ਮਾਝ ੧, ਵਾਰ ੯ਸ, ੧, ੩:੨ (142) 


-ਗਉਂ ੫, ੧੧੧, ੨੧ (188) 
“ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ । ” 
-ਗਉ ੫, ੫੩ਸ:੧ (261) 
(2) ਪੀਲਾ ਭਾਵ ਵਾਹਿਗੁਰੂ (ਨਾਵ) 
“ਪੀਤ ਪੀਤੰਬਰ ਤ੍ਰਿਭਿਵਣ ਧਣੀ । (ਭਾਵ ਅਕਾਲ ਪੁਰਖ) 
-ਮਾਰੂ ੫, ਸੋਲਾ ੧੧, ੧੧:੧ (1082) 
(3) ਪੀਲੇ (ਵਿਸ਼ੇਸ਼ਣ) 
“ਪੀਤ ਬਸਨ ਕੁੰਦ ਦਸਨ ਪ੍ਰਿਅ ਸਹਿਤ ਕੰਠ ਮਾਲ ਮੁਕਟੁ ਸੀਸਿ ਮੋਰ ਪੰਖ ਚਾਹਿ 
ਜੀਉ।” 
-ਸਵ ੪, ਗਯੰ, ੮:੧ (1402) 


€) 


ਪੀਲੇ ਰੰਗ ਦੇ ਵਸਤ੍ਰ 
“ਜਹਾ ਬਸਹਿ ਪੀਤੰਬਰ ਪੀਰ। (ਪੀਲੇ ਰੰਗ ਦੇ ਵਸਤਰ ਪਾਉਣ ਵਾਲਾ, ਭਾਵ 
ਕ੍ਰਿਸ਼ਨ) 

-ਆਸਾ ਕਬ, ੧੩, ੧:੨ (478) 
ਹੋਰ ਰੂਪ: 
ਪੀਤੰਬਰੁ- 
“ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ । (ਭਾਵ ਵਾਹਿਗੁਰੂ) 

-ਗੂਜ ਤ੍ਰਿਲੋ, ੨, ੫:੨ (526) 


“ਹਰਿ ਜੀ ਸਫਲਿਓ ਬਿਰਖੁ ਹੈ ਅੰਮ੍ਰਿਤੁ ਜਿਨਿ ਪੀਤਾ ਤਿਸੁ ਤਿਖਾ ਲਹਾਵਣਿਆ। ” 


-ਮਾਝ ੩, ਅਸ ੧੦, ੧:੩ (114) 


ਪੀਤਾਂਬਰ ---- ਪੀਲੇ ਵਸਤ੍ ਪੀਲੇ ਵਸਤ੍ਹ ਪਾਣ ਵਾਲਾ ਭਾਵ ਕ੍ਰਿਸ਼ਨ ਭਾਵ ਅਕਾਲ ਪੁਰਖ 





2788 


“ਪੀਤ ਪੀਤਾਂਬਰ ਤ੍ਰਿਭਿਵਣ ਧਣੀ ਥੰਭ ਮਾਹਿ ਹਰਿ ਭਾਖੈ। ”” 
-ਭੈਰ ਨਾਮ, ੯, ੪2੨ (1165) 


“ਅਘੜੋ ਘੜਾਵੈ ਸਬਦੁ ਪਾਵੈ ਅਪਿਉ ਹਰਿ ਰਸੁ ਪੀਤਿਆ। ”” 
-ਵਡ ੪, ਘੋੜੀ ੧, ੩:੪ (575) 


“ਜਿਨਿ ਪੀਤੀ ਤਿਸੁ ਮੋਖ ਦੁਆਰ। ”? 
-ਮਲਾ ੧, ਅਸ ੪, ੫:੪ (1275) 
ਹੋਰ ਰੂਪ: 
ਪੀਂਤੈ- 
“ਗੁਰ ਕਾ ਸਬਦੁ ਅੰਮ੍ਰਿਤੁ ਹੈ ਜਿਤੁ ਪੀਤੈ ਤਿਖ ਜਾਇ। ? (ਪੀਣ ਨਾਲ) 
-ਸਿਰੀ ੩, ੫੫, ੨੩ (35) 


-ਗਉ ੫, ੧੦੮”, ੨੨ (201) 


“ਸੰਗਤਿ ਸੰਤ ਸੰਗਿ ਲਗਿ ਊਚੇ ਜਿਉ ਪੀਪ ਪਲਾਸ ਖਾਇ ਲੀਜੈ। ” 
-ਕਲਿ ੪, ਅਸ ੪, ੪:੧ (1325) 


1483 ਸੰਗਤ ਵਿਚ ਜਨਮੇ ਗਗਨੌਰ ਦਾ ਰਾਜਾ ਜੋ ਪਹਿਲਾ ਦੁਰਗਾ ਭਗਤ ਸੀ ਪਰ ਫਿਰ 
ਰਾਮਾਨੰਦ ਜੀ ਦੇ ਪ੍ਰਭਾਵ ਅਧੀਨ ਵੈਰਾਗ ਵਿਚ ਆ ਘਰ ਬਾਹਰ ਛੱਡ ਭਗਤ ਹੋਏ। ਇਨਾਂ 
ਦਾ ਇਕ ਸ਼ਬਦ ਧਨਾਸਰੀ ਰਾਗ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ਼ ਹੈ। 
“ਪੀਪਾ ਪੁਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ । ” 

-ਧਨਾ ਪੀਪਾ, ੧, ੨੨ (695) 


(ਫਾ. ਪੀਰ)(1) ਗੁਰੂ, ਧਾਰਮਿਕ ਆਗੂ 
“ਸੁਣਿਐ ਸਿਧ ਪੀਰ ਸੁਰਿ ਨਾਥ।” 
-ਜਪੁ ੧, ੮5੧ (2) 
(2) ਪੀੜ, ਪੀੜਾ 
“ਨਿਰਮਲੁ ਸਾਚੋ ਮਨਿ ਵਸੈ ਸੋ ਜਾਣੈ ਅਭ ਪੀਰ। ”” 
-ਸਿਰੀ ੧, ਅਸ ੭, ੧੨ (57) 
(3) ਦੁੱਖ, ਬਿਪਤਾ 
“ ਜੇ ਕੋ ਹੋਵੈ ਦੁਬਲਾ ਨੰਗ ਭੁਖ ਕੀ ਪੀਰ। ? 
-ਸਿਰੀ ੫, ਅਸ ੨੬, ੨੧ (70) 
(4) ਦਰਦ 
““ਜਿਨਹਿ ਉਪਾਏ ਤਿਸ ਕਉ ਪੀਰ। ” 
-ਭੈਰ ੫, ੬, ੧੨ (1137) 





2789 


“ਪੁਤ੍ੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ ਮੁਰਟੀਐ। ”” 
-ਰਾਮ ਬਸ, ਵਾਰ ੨੧੦ (967) 


“ਕਬੀਰ ਹਰਦੀ ਪੀਰਤਨੁ ਹਰੈ ਚੂਨ ਚਿਹਨੁ ਨ ਰਹਾਇ। ” 
-ਸਲੋ ਕਬ, ੫੭:੧ (1367) 
(1) ਪੀਰ, ਗੁਰੂ 
“ਹਮ ਜੇਰ ਜਿਮੀ ਦੁਨੀਆ ਪੀਰਾ ਮਸਾਇਕ ਰਾਇਆ। ” 
-ਮਾਝ ੧, ਵਾਰ ੧੩ਸ, ੧, ੧:੧ (143) 
ਹੋਰ ਰੂਪ: 
ਪੀਰਾਂ- 
“ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖ ਸਾਰੁ । ” 
-ਸਲੋ ੪, ੧੬:੧ (1422) 
(2) ਪੀੜ 
“ਵਡੇ ਕਹਾਵਹਿ ਹਉਮੈ ਤਨਿ ਪੀਰਾ। ? 
-ਗਉ ੧, ਅਸ ੧੪, ੭:੨ (227) 


ਗੁਰੂ ਤੋਂ, ਗੁਰੂ ਵਲੋਂ 
“ਜੋ ਨਰ ਪੀਰਿ ਨਿਵਾਜਿਆ ਤਿਨਾ ਅੰਚ ਨ ਲਾਗ। ” 
-ਰਾਮ ੫, ਵਾਰ ੨੧ਸ, ੫, ੧੦੨ (966) 


ਹੋਰ ਰੂਪ: 
ਪੀਰੁ- 
ਪੂਜ ਲਗੈ ਪੀਰੁ ਆਖੀਐ ਸਭੁ ਮਿਲੈ ਸੰਸਾਰੁ। (ਗੁਰੂ) 


-ਸਿਰੀ ੧, ੮, ੨:੧ (17) 
ਪੀਰੈ- 
“ਲਖ ਚਉਰਾਸੀਹ ਤਰਸਦੇ ਫਿਰੇ ਬਿਨੁ ਗੁਰ ਭੇਟੇ ਪੀਰੈ । (ਗੁਰੂ ਦੇ) 
-ਸਿਰੀ ੩, ੬੩, ੧੨ (38) 
(1) ਪੀਰ/ਗੁਰੂ ਦੇ, ਵੇਖੋ “ਪੀਰਿ” 
(2)ਪੀੜ 
“ਬਿਨਸੈ ਮੋਹੁ ਭਰਮੁ ਦੁਖੁ ਪੀਰੈ। ? 
-ਕਾਨ ੫, ੨੭, ੧%:੨ (1303) 
ਮੁਹਾਵਤ, ਪੀਲ (ਹਾਥੀ) ਦਾ ਪ੍ਰੇਰਣਾ ਕਰਤਾ 
“ਮਨੁ ਕੁੰਚਰੁ ਪੀਲਕੁ ਗੁਰੂ ਗਿਆਨੁ ਕੁੰਡਾ ਜਹ ਖਿੰਚੇ ਤਹ ਜਾਇ। ” 
੍‌੍ -ਗੂਜ ੩, ਵਾਰ ੨੦ਸ, ੩, ੨:੧ (516) 


“ਮਨਸਾ ਕਟੋਰੀ ਕੂੜਿ ਭਰੀ ਪੀਲਾਏ ਜਮ ਕਾਲੂ। ” 
-ਬਿਹਾ ੪, ਵਾਰ ੧੨ਸ, ਮਰ, ੨:੨ (553) 





2790 


ਪੀਲਾਵਉ ---- ਪਿਆਓ, ਪਾਨ ਕਰਵਾਉ। 
“ਅੰਮਿ੍‌ਤ ਗੁਣ ਸੰਤ ਬੋਲਤੇ ਸੁਣਿ ਮਨਹਿ ਪੀਲਾਵਉ । ? 
-ਬਿਲਾ ੫, ੫੧, ੨੧ (813) 


“ਕੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰੁ । ” 
-ਬਿਹਾ ੪, ਵਾਰ ੧੨ਸ, ਮਰੁ, ੧੨ (553) 


ਰਖ 


ਪੀਓ, ਪਾਨ ਕਰੋ 
“ਗੁਰ ਦੀਆ ਸਚੁ ਅੰਮ੍ਰਿਤੁ ਪੀਵਉ। ”? 
-ਬਸੰ ੧, ਅਸ ੪, ੭:੧ (1189) 


“ਮਤੜੀ ਕਾਂਢਕੁ ਆਹ ਪਾਣ ਧੋਵੰਦੋ ਪੀਵਸਾ। ? 
-ਮਾਰੂ ੫. ਵਾਰ ੧੫ਸ, ੫, ੩:੧ (1099) 
ਹੋਰ ਰੂਪ: 
ਪੀਵਸਿ- 
“ਨਿਕਟਿ ਨੀਰੁ ਪਸੁ ਪੀਵਸਿ ਨ ਝਾਗਿ। ” (ਪੀਂਦਾ) 
-ਗਉ ਕਬ, ੨੪, ੨੨ (328) 


“ਗੁਣ ਗਾਇ ਜੀਵਹ ਹਰਿ ਅਮਿਉ ਪੀਵਹ ਜਨਮ ਮਰਣਾ ਭਾਗਏ । ” 
-ਕਾਨ ੫. ਛੰਤ ੧, ੨:੩ (1312) 
ਹੋਰ ਰੂਪ: 
ਪੀਵਹਿ- 
“ਅੰਮ੍ਰਿਤੁ ਪੀਵਹਿ ਸਦਾ ਸਦਾ ਸਚੈ ਨਾਮਿ ਪਿਆਰਿ। (ਪੀਂਦੇ ਹਨ) 
-ਸਿਰੀ ੩, ੩੮, ੧:੩ (28) 
ਪੀਵਹੁ- 
“ਅੰਮ੍ਰਿਤ ਨਾਮੁ ਪੀਵਹੁ ਮੇਰੇ ਭਾਈ । (ਪੀਓ) 
-ਗਉ ੫, ੧੨੬, ੧”:੧ (191) 
ਪੀਵਣਹਾਰਾ--- ਪੀਣ ਵਾਲਾ 
“ਉਪਰਿ ਕੂਪੁ ਗਗਨ ਪਨਿਹਾਰੀ ਅੰਮ੍ਰਿਤੁ ਪੀਵਣਹਾਰਾ। ” 
-ਪ੍ਭਾ ੧, ੧੫, ੨:੧ (1332) 
ਹੋਰ ਰੂਪ: 
ਪੀਵਣਹਾਰੁ- 
“ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲਿ ਸਾਧੂ ਪੀਵਣਹਾਰੁ । ” 
-ਮਾਝ ੫. ਬਾਰਾ ੬:੪ (134) 


“ਗੁਰਮੁਖਿ ਅੰਮ੍ਰਿਤੁ ਪੀਵਣਾ ਵਾਹੁ ਵਾਹੁ ਕਰਹਿ ਲਿਵ ਲਾਇ। ”? 





4761 


-ਗੂਜ ੩, ਵਾਰ ੧੬ਸ, ੩, ੨:੩ (515) 


“ਪੀਵਤ ਹੂ ਪਰਵਾਣੁ ਭਇਆ ਪੂਰੈ ਸਬਦਿ ਸਮਾਇ। ” 

-ਸਿਰੀ ੩, ੫੦, ੨:੩ (33) 
(2) ਪੀੱਦੇ ਹਨ 
“ਰਾਮ ਰਸਾਇਣੁ ਪੀਵਤ ਬੀਰ। ”” 

-ਗਉ ੫. ੧੬੧, ੧:੨ (198) 
ਹੋਰ ਰੂਪ: 
ਪੀਵਤੰ- 
“ਅੰਮ੍ਰਿਤ ਨਾਮੁ ਨਾਰਾਇਣ ਨਾਨਕ ਪੀਵਤੰ ਸੰਤ ਨ ਤ੍ਰਿਪੁਤੇ । ” 

-ਸਸ ੫, ੨੬੨ (1356) 

ਪੀਵਤਿ- 
“ਪੀਵਤਿ ਅੰਮ੍ਰਿਤ ਨਾਮੁ ਜਨ ਨਾਮੇ ਰਹੇ ਅਘਾਇ। (ਪੀਣ ਨਾਲ) 

-ਗੂਜ ੫, ਵਾਰ ੧੪:੮ (522) 


ਪੀਵਤੁ- 
“ਕਲਿ ਕਲਵਾਲੀ ਮਾਇਆ ਮਦੁ ਮੀਠਾ ਮਨੁ ਮਤਵਾਲਾ ਪੀਵਤੁ ਰਹੈ । (ਪੀਂਦਾ) 
-ਆਸਾ ੧, ੫. ੪੧ (350) 
ਪੀਵਤੇ- 
“ਮਨਿ ਤਨੇ ਗਲਤਾਨ ਸਿਮਰਤ ਪੁਭ ਨਾਮ ਹਰਿ ਅੰਮ੍ਰਿਤੁ ਪੀਵਤੇ ਜੀਉ। ? (ਪੀਂਦੇ 
ਹਨ) 
-ਸਿਰੀ ੫, ਛੰਤ ੩, ੩:੨ (81) 


“ਲਹਣੇ ਧਰਿਓਨੁ ਛਤੁ ਸਿਰਿ ਕਰਿ ਸਿਫਤੀ ਅੰਮ੍ਰਿਤੁ ਪੀਵਦੈ । ”” 
-ਰਾਮ ਬਸ, ਵਾਰ ੧:੪ (966) 


(1) ਪੀਂਦਾ ਹੈ 
“ਸਭਿ ਘਟ ਭੋਗੇ ਹਰਿ ਰਸੁ ਪੀਵਨ। ”” 
-ਮਾਰੂ ੧, ਸੋਲਾ ੧੧, ੩:੨ (1031) 
(2) ਪੀਣ ਦੀ, ਪਾਨ ਕਰਨ ਦੀ 
“ਚਿਤਹਿ ਉਲਾਸ ਆਸ ਮਿਲਬੇ ਕੀ ਚਰਨ ਕਮਲ ਰਸ ਪੀਵਨ । ” 
-ਮਲਾ ੫, ੧੨, ੧੨ (1269) 
ਪੀਵਨਹਾਰਾ --- ਪੀਣ ਵਾਲਾ 
“ਸੁਖਮਨ ਨਾਰੀ ਸਹਜ ਸਮਾਨੀ ਪੀਵੈ ਪੀਵਨਹਾਰਾ। ” 
-ਰਾਮ ਕਬ, ੨, ੧:੨ (969) 
ਹੋਰ ਰੂਪ: 


-ਗਉ ਕਬ, ਵਾ ੨:੪ (344) 





2792 


“ਪੀਵਨਾ ਜਿਤੁ ਮਨੁ ਆਘਾਵੈ ਨਾਮੁ ਅੰਮ੍ਰਿਤ ਰਸੁ ਪੀਵਨਾ। ”” 
-ਮਾਰੂ ੫. ਅਸ ੬, ੧:੧ (1019) 
ਹੋਰ ਰੂਪ: 
ਪੀਵਨਿ- 
“ਬਿਖੈ ਰਸ ਭੋਗ ਅੰਮ੍ਰਿਤ ਸੁਖ ਸਾਗਰ ਰਾਮ ਨਾਮ ਰਸੁ ਪੀਵਨਿ। (ਪੀਣ) 
=ਸਾਰ ੫. ੯੧, ੧੨ (1222) 
ਪੀਵਨੋ- 


“ਪ੍ਰਭੁ ਪੁਰਖੁ ਜਗਜੀਵਨੋ ਸੰਤ ਰਸੁ ਪੀਵਨੋ ਜਪਿ ਭਰਮ ਮੋਹ ਦੁਖ ਡਾਰਾ। ” 
-ਆਸਾ ੫, ਛੰਤ ੩, ੩:੫ (454) 


“ਸਗਲੇ ਦੂਖ ਪਾਣੀ ਕਰਿ ਪੀਵਾ ਧਰਤੀ ਹਾਕ ਚਲਾਈ। ”” 
-ਮਾਝ ੧, ਵਾਰ ੧੯ਸ, ੧, ੧੨ (147) 
ਹੋਰ ਰੂਪ: 
ਪੀਵਾਂ 
“ਨਾਮੁ ਰਸਾਇਣੁ ਮਨੁ ਤ੍ਰਿਪਤਾਇਣ ਗੁਰਮੁਖਿ ਅੰਮ੍ਰਿਤੁ ਪੀਵਾਂ ਜੀਉ।” 
-ਮਾਝ ੫. ੧੬, ੩:੩ (99) 


-ਗਉ ਕਬ, ੧, ੩:੨ (323) 
-ਮਾਝ ੧, ਵਾਰ ੨੨੦੮ (148) 
-ਮਾਝ ੫. ਅਸ, ੩੮, ੪੧ (132) 


“ਤਿਨ ਜਮਕਾਲੁ ਨ ਵਿਆਪਈ ਜਿਨ ਸਚੁ ਅੰਮ੍ਰਿਤੁ ਪੀਵੇ । ” 
-ਸਿਰੀ ੪, ਵਾਰ ੩:੪ (83) 


ਹੋਰ ਰੂਪ: 
ਪੀਵੇ- 
“ਜਿਹਵਾ ਰਤੀ ਸਬਦਿ ਸਚੈ ਅੰਮ੍ਰਿਤੁ ਪੀਵੈ ਰਸਿ ਗੁਣ ਗਾਇ। ”? 
-ਸਿਰੀ ੩, ੫੮, ੨੩ (36) 


ਸੰ.) ਦੁੱਖ, ਪੀੜਾ 
੧ ਰੋਗੁ ਨ ਤੁਟਈ ਹਉਮੈ ਪੀੜ ਨ ਜਾਇ।” 





ਵੀ 


-ਸਿਰੀ ੩, ੫੭, ੧:੧ (36) 
(2) ਮਰੋੜ, ਖਮ, ਮੁਰਝਾ ਕੇ ਲਿਫ ਜਾਣ ਦਾ ਭਾਵ 
“ਹਰਿ ਹਰਿ ਕਰਹਿ ਸਿ ਸੂਕਹਿ ਨਾਹੀ ਨਾਨਕ ਪੀੜ ਨ ਖਾਹਿ ਜੀਉ। ” 
-ਆਸਾ ੧, ਛੰਤ ੪, ੪2੫ (438) 


“ਕਬੀਰ ਘਾਣੀ ਪੀੜਤੇ ਸਤਿਗੁਰ ਲੀਏ ਛਡਾਇ। ” 
-ਸਲੋ ਕਬ, ੨੦੭੧ (1375) 
ਪੀੜ, ਦੁਖ 
“ਚਿੰਤਾ ਰੋਗੁ ਗਈ ਹਉ ਪੀੜਾ ਆਪਿ ਕਰੇ ਪੁਤਿਪਾਲਾ ਜੀਉ। ” 
-ਮਾਝ ੫, ੧੫, ੨:੩ (99) 
ਪੀੜਾਇਦਾ --- ਪੀੜਾਉਂਦਾ ਹੈ 
ਵੇਲਣੇ ਰਾਹੀਂ ਨਿਚੋੜਿਆ ਜਾਂਦਾ ਹੈ 
“ਅਗੈ ਜਮਕਾਲੁ ਲੇਖਾ ਲੇਵੈ ਜਿਉ ਤਿਲ ਘਾਣੀ ਪੀੜਾਇਦਾ। ” 
-ਮਾਰੂ ੩, ਸੋਲਾ ੧੯, ੯:੩ (1063) 
ਪੀੜ ਕੇ, ਵੇਲਣੇ/ ਕੋਹਲੂ ਰਾਹੀ ਨਿਚੋੜਕੇ 
“ਦਰਿ ਲਏ ਲੇਖਾ ਪੀੜਿ ਛੂਟੈ ਨਾਨਕਾ ਜਿਉ ਤੇਲੁ । ” 
-ਆਸਾ ੧, ਵਾਰ ੨੦ਸ, ੧, ੨੯ (473) 


“ਹਰਿ ਜੁਗਹ ਜੁਗੋ ਜਗ ਜਗਹ ਜੁਗੋ ਸਦ ਪੀੜੀ ਗੁਰੂ ਚਲੰਦੀ। ” 
-ਸਿਰੀ ੪, ਛੰਤ ੧, ੫:੨ (79) 


“ਵਧੀ ਵੇਲਿ ਬਹੁ ਪੀੜੀ ਚਾਲੀ। ” 
-ਆਸਾ ੫, ੧੦੧, ੩੧ (396) 
(2) ਪੀੜੀਦੇ ਹਨ, ਵੇਲਣੇ/ ਕੋਹਲੂ ਵਿਚ ਨਿਚੋੜੇ ਜਾਂਦੇ ਹਨ 
“ਲੇਖਾ ਲੀਜੈ ਤਿਲ ਜਿਉ ਪੀੜੀ। ” 
-ਮਾਰੂ ੧, ਸੋਲਾ ੮, ੧੦:੨ (1028) 


“ਜਿਤੁ ਖਾਂਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ। ”? 
-ਸਿਰੀ ੧, ੭, ੧੧੨ (16) 
(2) ਪੀੜੇ/ਨਿਚੋੜੇ ਜਾਂਦੇ ਹਨ 
“ਜਿਉ ਤਨੁ ਕੋਲੂ ਪੀੜੀਐ ਰਤੁ ਨ ਭੋਰੀ ਡੇਹਿ। ” 
-ਸੋਰ ੪, ਵਾਰ ਪਸ, ੩, ੧੧ (644) 


(1) ਪੀੜਦਾ/ਨਿਚੋੜਦਾ ਹੈ 
“ਲੇਖਾ ਧਰਮ ਭਇਆ ਤਿਲ ਪੀੜੇ ਘਾਣੀ ਰਾਮ। ”? 
-ਬਿਹਾ ੫. ਛੰਤ ੭, ੨੨ (546) 
(2) ਜੁਤੇ ਹੋਏ ਭਾਗ ਤਿਆਰ 
“ਖੇਮੇ ਛੜ੍ ਸਰਾਇਚੇ ਦਿਸਨਿ ਰਥ ਪੀੜੇ । ” 





2794 


-ਮਾਰੂ ੧, ੧, ੧:੨ (989) 


---- ਕਿਤਾਬ, ਪੋਥੀ 
“ਕਥਨੈ ਕਹਣਿ ਨ ਛੁਟੀਐ ਨ ਪੜਿ ਪੁਸਤਕ ਭਾਰ । ”” 
-ਮਾਰੂ ੧, ਅਸ ੯, ੮:੧ (59) 


-ਸਸ ੧, ੧੧ (1353) 


“ਮੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ। ” 
-ਧਨਾ ੯, ੧, ੧:੧ (684) 


“ਗੁਰੂ ਅਮਰਦਾਸੁ ਪਰਸੀਐ ਪੁਹਮਿ ਪਾਤਿਕ ਬਿਨਾਸਹਿ। ”” 
-ਸਵ ੩, ੧੪:੧ (1394) 


“ਪ੍ਰਭ ਜੀ ਕੋ ਨਾਮੁ ਅੰਤਿ ਪੁਕਰੋਰੈ । ”” 
-ਕਾਨ ੫. ੩੪, ੧:੬ (1304) 
(ਮਹਾਨਕੋਸ਼ ਅਰਥ “ਉਪਕਾਰੀ ਸਿੱਧ ਹੋਣ” ਕਰਦਾ ਹੈ) 
(1) ਸਦ, ਚਾਂਗ, ਸਹਾਇਤਾ ਲਈ ਮਾਰੀ ਚੀਕ 
“ਸਦਾ ਸ਼ਾਂਤਿ ਸੁਖੁ ਮਨਿ ਵਸੈ ਚੁਕੈ ਕੁਕ ਪੁਕਾਰ। ” 
ਜਾ -ਸਿਰੀ ੪, ਵਾਰ ੧੦ਸ, ੩, ੨:੨ (86) 


(2) ਊਚੀ ਕੂਕ ਕੇ ਪੜਾਂ 
“'ਬਗਾ ਰਤਾ ਪੀਅਲਾ ਕਾਲਾ ਬੇਦਾ ਕਰੀ ਪੁਕਾਰ । ”” 
-ਮਾਝ ੧, ਵਾਰ ੪ਸ, ੧, ੧:੪ (139) 


(3) ਫਰਿਆਦ, ਵਾਸਤਾ 
“ਮਨ ਮੁਰਖ ਕਹ ਕਰਹਿ ਪੁਕਾਰ । ”” 
੍‌੍ -ਗਉ ੫, ਬਾਅ ੪੧:੪ (258) 
“ਕੁਕ ਪੁਕਾਰ ਕੋ ਨ ਸੁਣੇ ਓਹੁ ਅਉਖਾ ਹੋਇ ਹੋਇ ਰੋਇਆ। ” 
੍‌੍ -ਗਉ ੪, ਵਾਰ ੧੬ਸ, ੪, ੧:੩ (309) 
“ਆਪਿ ਕਰਾਏ ਕਰੇ ਆਪਿ ਹਉ ਕੈ ਸਿਉ ਕਰੀ ਪੁਕਾਰ। ”” 
-ਆਸਾ ੧, ਵਾਰ ੨੩:੪ (475) 
“ਜੀਉ ਡਰਤੁ ਹੈ ਆਪਣਾ ਕੈ ਸਿਉ ਕਰੀ ਪੁਕਾਰ। (ਭਾਵ ਹਾਲ ਦੱਸਾਂ) 
-ਧਨਾ ੧, ੧, ੧:੧ (660) 
(4) ਭਾਵ ਅਰਦਾਸ, ਬੇਨਤੀ 
“ਢਾਢੀ ਕਹੇ ਪੁਕਾਰ ਪ੍ਰਭੂ ਸੁਣਾਇਸੀ। ” 
ਨ -ਗੂਜ ੩, ਵਾਰ ੫:੧ (510) 
“ਸੁਣੀ ਪੁਕਾਰ ਸਮਰਥ ਸੁਆਮੀ ਬੰਧਨ ਕਾਟਿ ਸਵਾਰੇ । ”(ਬੇਨਤੀ)॥ 





4 9 


-ਸੋਰ ੫, ੯੩, ੨:੩ (631) 


“ਅਬ ਤਬ ਏਕੋ ਏਕੁ ਪੁਕਾਰਉ ਆਦਿ ਜੁਗਾਦਿ ਸਖਾਈ। ”” 
-ਗੂਜ ੧, ਅਸ ੩, ੬:੨ (504) 


ਪੁਕਾਰਹਿ ---- (1) ਕੂਕ ਕੂਕ ਕੇ ਆਖਦੇ ਹਨ 


“ਬੇਦ ਸਾਸਤ ਜਨ ਪੁਕਾਰਹਿ ਸੁਨੈ ਨਾਹੀ ਡੋਰਾ। ? 
-ਆਸਾ ੫, ੧੫੨, ੨੨੧ (408) 
(2) ਪੁਕਾਰ/ ਫਰਿਆਦ ਕਰਨਾ 
“ਸਰਬ ਬਿਧਿ ਭੁਮਤੇ ਪੁਕਾਰਹਿ ਕਤਹਿ ਨਾਹੀ ਛੋਟਿ। ” 
-ਗੂਜ ੫, ੩੦, ੫:੧ (502) 


-ਗਉ ਕਬ, ੨੨, ੧:੨ (328) 


“ਧਨੁ ਧਨੁ ਕਹਾ ਪੁਕਾਰਤੇ ਮਾਇਆ ਮੋਹ ਸਭ ਕੂਰ। ” 
-ਗਉ ੫. ਬਾਅ ੪ਸ:੧ (250) 


ਪੁਕਾਰਨਿ ---- ਕੂਕ ਕੂਕ ਕੇ ਕਹਿਣਾ 
“ਸਿਮ੍ਰਿਤਿ ਬੇਦ ਪੁਰਾਣ ਪੁਕਾਰਨਿ ਪੋਥੀਆ। ” 


-ਸੂਹੀ ੫, ਅਸ ੫, ੧੨੧ (761) 


(1) ਉਚੀ ਉਚੀ ਪੜ੍ਹਿਆ/ ਉਚਾਰਨ ਕੀਤਾ 
“ਪੰਡਿਤੁ ਵੇਦੁ ਪੁਕਾਰਾ । ” 

-ਸਿਰੀ ੫, ਅਸ ੨੭, ੪੧੨ (71) 
(2) ਫਰਿਆਦ 
“ਜਮਕਾਲਿ ਗਰਠੇ ਕਰਹਿ ਪੁਕਾਰਾ। ” 

-ਮਾਝ ੩, ਅਸ ੨੬, ੭੨ (125) 
(3) ਕੂਕ ਪੁਕਾਰ ਕਰਨੀ 
“ਕੰਠ ਗਹਨ ਤਬ ਕਰਨ ਪੁਕਾਰਾ । ”” 

-ਸੂਹੀ ਕਬ, ੧, ੩:੧ (792) 


“ਜੈਸੋ ਗੁਰਿ ਉਪਦੇਸਿਆ ਮੈ ਤੈਸੋ ਕਹਿਆ ਪੁਕਾਰਿ। ? 
-ਗਉ ੫. ੧੫੮", ੪:੧ (214) 


ਪੁਕਾਰਿਆ --- (1) ਫਰਿਆਦ 


“ਆਪੇ ਤਖਤਿ ਬਹੈ ਸਚੁ ਨਿਆਈ ਸਭ ਚੂਕੀ ਕੂਕ ਪੁਕਾਰਿਆ ਜੀਉ। ” 

-ਮਾਝ ੫. ੧੦, ੩:੩ (97) 
(2) ਫਰਿਆਦ ਕੀਤੀ 
“ਊਪਰਿ ਭੁਜਾ ਕਰਿ ਮੈ ਗੁਰ ਪਹਿ ਪੁਕਾਰਿਆ ਤਿਨਿ ਹਉ ਲੀਆ ਉਬਾਰੀ। ” 





2796 


-ਸੂਹੀ ਕਬ, ੫, ੧":੨ (793) 


(1) ਉਚੀ ਉਚੀ ਬੋਲ ਕੇ 
“£ਗਏ ਸਿਗੀਤ ਪੁਕਾਰੀ ਧਾਹ। ” 
-ਮਾਝ ੧, ਵਾਰ ੧ਸ, ੧, ੨:੧ (138) 
ਹੋਰ ਰੂਪ: 
ਪੁਕਾਰੀਆ- 
“ਗੁਰ ਸੇਵਾ ਭਉ ਜਲੁ ਤਰੀਐ ਕਹਉ ਪੁਕਾਰੀਆ। ”? (ਪੁਕਾਰ ਕੇ) 
-ਗਉ ੫, ਅਸ ੧੨, ੮:੨ (241) 
ਪੁਕਾਰੇ- 
“ਬੇਦੁ ਪੁਕਾਰੇ ਵਾਚੀਐ ਬਾਣੀ ਬ੍ਰਹਮ ਬਿਆਸੁ। ? 
-ਸਿਰੀ ੧, ਅਸ ੭, ੬:੧ (57) 
ਪੁਕਾਂਰੈ- 
“ਵੇਦੁ ਪੁਕਾਰੈ ਤ੍ਰਿਬਿਧਿ ਮਾਇਆ। ?” 
-ਮਾਝ ੩, ਅਸ ੩੧, ੭:੧ (128) 
(2) ਫਰਿਆਦ ਕਰਦੀ 
“ਇਕਿ ਸੰਗਿ ਹਰਿ ਕੈ ਕਰਹਿ ਰਲੀਆ ਹਉ ਪੁਕਾਰੀ ਦਰਿ ਖਲੀ। ”? 
-ਆਸਾ ੧, ਛੰਤ ੧, ੩:੪ (436) 
ਹੋਰ ਰੂਪ: 
ਪੁਕਾਰੇ- 


“ਮਨਮੁਖਿ ਕਾਮਿ ਵਿਆਪੀ ਮੋਹਿ ਸੰਤਾਪੀ ਕਿਸੁ ਆਗੈ ਜਾਇ ਪੁਕਾਰੇ। ” 
-ਗਉ ੩, ਛੰਤ ੩, ੩:੫ (245) 


ਪੁਕਾਰੈ- 
“ਕਬੀਰ ਸਤੀ ਪੁਕਾਰੈ ਚਿਹ ਚੜੀ ਸੁਨੁ ਹੋ ਬੀਰ ਮਸਾਨ। ”? 
-ਸਲੋ ਕਬ, ੮੫:੧ (1368) 


(1) ਉਚੀ ਉਚੀ ਬੋਲ ਕੇ, ਵੇਖੋ “ਪੁਕਾਰੀ” (1) 
(2) ਆਖੇ, ਕਹੇ, ਸ਼ਿਕਾਇਤ ਕਰੇ 
“ਅਬ ਜਨ ਊਪਰਿ ਕੋਨ ਪੁਕਾਰੈ । ” 
-ਸਾਰ ੫. ੬੮, ੧":੧ (1217) 
(3) ਚੀਕਾਂ ਮਾਰਨੀਆਂ, ਰੌਲਾ ਪਾਣਾ, ਚੀਕ ਚਿਹਾੜਾ ਪਾਉਣਾ 
“ਕਬੀਰ ਮਾਰੇ ਬਹੁਤੁ ਪੁਕਾਰਿਆ ਪੀਰ ਪੁਕਾਰੈ ਅਉਰ। ” 
-ਸਲੋ ਕਬ, ੧੮੨੦੧ (1374) 


-ਗਉ ੫. ੧੬੦, ੧੨ (198) 


“ਨਾਨਕ ਸਚੇ ਨਾਮ ਕੀ ਕੇਤੀ ਪੁਛਾ ਪੁਛ। (ਭਾਵ ਬੇਅੰਤ “ਸਿਕ” ਹੈ) 
-ਮਾਝ ੧, ਵਾਰ ੨੩ਸ, ੧, ੧:੩ (148) 





ਵੀ 


ਹੋਰ ਰੂਪ: 
ਪੁਛਈ- 
“ਪਿਰੁ ਵਾਤੜੀ ਨ ਪੁਛਈ ਧਨ ਸੋਹਾਗਣਿ ਨਾਉ। (ਪੁਛਦਾ, ਖਬਰ ਨਹੀ' ਲੈਂਦਾ) 
-ਸਲੋ ਫਰ, ੩੧੨ (1379) 
ਪੁਛਹਿ- 
“ਇਕਿ ਘਰਿ ਆਵਹਿ ਆਪਣੈ ਇਕਿ ਮਿਲਿ ਮਿਲਿ ਪੁਛਹਿ ਸੁਖ।” 
(ਪੁਛਦੇ/ਜਾਣਕਾਰੀ ਲੈਂਦੇ ਹਨ) 
-ਆਸਾ ੧, ਅਸ ੧੧, ੭੧ (417) 
ਪੁਛਹੂਂ- 
“ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀ । ”(ਪੁਛੋ, ਜਾਣਕਾਰੀ ਲਵੋ) 
-ਸਿਰੀ ੧, ੧੦, ੨:੧ (17) 
“ਮਨ ਹਠਿ ਕਿਨੈ ਨ ਪਾਇਓ ਪੁਛਹੁ ਵੇਦਾ ਜਾਇ। ”(ਭਾਵੇ ਵੇਦਾਂ ਵਿਚੋ ਵੇਖ ਲਵੋ) 
-ਸਿਰੀ ੪, ਵਾਰ ੧੦:੪ (86) 
(2) ਕਦਰ, ਆਦਰ 
“ਦਰਿ ਦਰਵਾਣੀ ਨਾਹਿ ਮੂਲੇ ਪੁਛ ਤਿਸੁ । ” 
-ਸੂਹੀ ੧, ੫, ੩:੨ (729) 
(3) ਪ੍ਰਸ਼ਨ ਭਾਵ ਰੋਕ, ਪੁਛਣਾ 
“ਅਗੈ ਪੁਛ ਨ ਹੋਵਈ ਜੇ ਸਣੁ ਨੀਸਾਣੈ ਜਾਇ। ”? 
-ਸੂਹੀ ੧, ੭, ੨:੨ (730) 
(4) ਪੁਛ ਪੜਤਾਲ ਭਾਵ ਹਿਸਾਬ 
“ਸਉਪੇ ਜਿਸੁ ਭੰਡਾਰ ਫਿਰਿ ਪੁਛ ਨ ਲੀਤੀਅਨੂ । ”” 
-ਰਾਮ ੫, ਵਾਰ ੪:੨ (958) 
ਹੋਰ ਰੂਪ: 
ਪੁਛਈ- 
“ਲੇਖਾ ਕੋਇ ਨ ਪੁਛਈ ਜਾ ਹਰਿ ਬਖਸੰਦਾ। ? 
-ਮਾਰੂ ੫. ਵਾਰ ੭:੬ (1096) 
ਜਾਣਕਾਰੀ ਹਾਸਲ ਕਰਨ ਲਈ 


“ਲੇਖੇ ਸਾਹ ਲਵਾਈਅਹਿ ਪੜੇ ਕਿ ਪੁਛਣ ਜਾਉ।” 
-ਸਿਰੀ ੧, ੩, ੧:੧ (15) 


ਹੋਰ ਰੂਪ: 
ਪੁਛਣਿ- 
“ਅੰਬੜਿ ਕੋਇ ਨ ਸਕਈ ਹਉ ਕਿਸ ਨੋ ਪੁਛਣਿ ਜਾਉ। (ਪੁਛਣ ਲਈ) 
-ਸਿਰੀ ੧, ਅਸ ੧, ੫:੩ (53) 


ਪੁਛ ਲਵਾਂ, ਪੁਛਾਂ 
“ਜਾਇ ਪੁਛਾ ਤਿਨ ਸਜਣਾ ਪ੍ਰਭੁ ਕਿਤੁ ਬਿਧਿ ਮਿਲੈ ਮਿਲਾਇ। ”” 

-ਸਿਰੀ ੪, ੬੫, ੧:੩ (39) 
ਪੁਛਿ- 





2798 


“ਭਾਉ ਕਲਮ ਕਰਿ ਚਿਤੁ ਲੇਖਾਰੀ ਗੁਰ ਪੁਛਿ ਲਿਖੁ ਬੀਚਾਰੁ । ”(ਪੁਛ ਕੇ) 
-ਸਿਰੀ ੧, ੬, ੧੧੨ (16) 
ਪੁਛਿਆ- 
“ਨਾਨਕ ਪੁਛਿਆ ਦੇਇ ਪੁਜਾਇ। ” (ਪੁਛਣ ਤੇ ਪੁਛਿਆ) 
-ਸਾਰ ੪, ਵਾਰ ੬ਸ, ੧, ੧:੮ (1239) 
“ਮਰਣਿ ਨ ਮੂਰਤੁ ਪੁਛਿਆ ਪੁਛੀ ਥਿਤਿ ਨ ਵਾਰੁ। ” (ਦਰਿ ਆਫਤ ਕੀਤਾ) 
- ਸਾਰ ੪, ਵਾਰ ੧੭ਸ, ੧, ੧:੧ (1244) 
ਪੁਛੀ- 
“ਨਾਂ ਧਨ ਪੁਛੀ ਨ ਮਤਾ ਪਕਾਇਆ। (ਪੁਛਿਆ, ਵਿਸ਼ਵਾਸ਼ ਵਿਚ ਲਿਆ) 
-ਮਾਰੂ ੫, ਸੋਲਾ ੨, ੧੦੨ (1073) 
“ਮਰਣਿ ਨ ਮੂਰਤੁ ਪੁਛਿਆ ਪੁਛੀ ਥਿਤਿ ਨ ਵਾਰੁ। ”(ਦਰਿਆਫਤ ਕੀਤੀ) 
-ਸਾਰ ੪, ਵਾਰ ੧੭ਸ, ੧, ੧:੧ (1244) 
ਪੁਛੀਆ- 
“ਜਾ ਸਹਿ ਬਾਤ ਨ ਪੁਛੀਆ ਅੰਮਾਲੀ ਤਾ ਬਿਰਥਾ ਜੋਬਨੁ ਸਭੁ ਜਾਏ । ? 
-ਵਡ ੫, ੯, ੪:੨ (564) 
ਪੁਛੀਐ- 
“ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰ। ? 
-ਆਸਾ ੧, ਵਾਰ ੧੧ਸ, ੧, ੨:੨ (468) 


ਪੁਛੁ- 
“ਜੇ ਤੂੰ ਤਾਰੂ ਪਾਣਿ ਤਾਹੂ ਪੁਛੁ ਤਿੜੰਨ੍ਹ ਕਲ। ”(ਦਰਿਆਫਤ ਕਰ) 


-ਸਲੋ ੧, ੩:੧ (1410) 
ਪੁਛੈ- 
“ਜੇ ਤਿਸੁ ਨਦਰਿ ਨ ਆਵਈ ਤਾ ਵਾਤ ਨ ਪੁਛੇ ਕੇ । (ਪੁਛਦਾ) 
-ਜਪੁ ੧, ੭੧੪ (2) 


ਸਮੁਧਾਇ, ਢੇਰ, ਸਮੁਹ 


“ਫੁਨਿ ਧ੍ਰੰਮ ਧੁਜਾ ਫਹਰੰਤਿ ਸਦਾ ਅਘ ਪੁੰਜ ਤਰੰਗ ਨਿਵਾਰਨ ਕਉ। ” 
-ਸਵ ੪, ਮਥੁ ੨:੨ (1404) 


“ਹਰਿ ਨਾਮੈ ਤੁਲਿ ਨ ਪੁਜਈ ਜੇ ਲਖ ਕੋਟੀ ਕਰਮ ਕਮਾਇ। ?” 
-ਸਿਰੀ ੧, ਅਸ ੧੪, ੨:੩ (62) 


“ਹਰਿ ਹਰਿ ਨਾਮ ਨ ਪੁਜਹਿ ਪੁਜਾਹਾ। ”” 
-ਜੈਤ ੪, ੧੧, ੩੦੨ (699) 
ਪੁਜੰਤੀਆ---- ਪੂਰੀਆਂ ਹੁੰਦੀਆਂ 
“ਪ੍ਰਭ ਮਾਨ ਪੂਰਨ ਦੁਖ ਬਿਦੀਰਨ ਸਗਲ ਇਛ ਪੁਜੰਤੀਆ। ”” 
-ਆਸਾਂ ੫, ਛੰਤ ੧੪, ੪:੩ (462) 





0 


“ਕਿਤੀ ਲਖ ਕਰੋੜਿ ਪਿਰੀਏ ਰੋਮ ਨ ਪੁਜਨਿ ਤੇਰਿਆ। ”? 
-ਸੂਹੀ ੫, ਅਸ ੪, ੫:੧ (761) 


ਪੂਰਾ ਕਰ ਦੇਣਾ, ਪੂਰੀ ਕਰੇ 
“ਨਾਨਕ ਪੁਛਿਆ ਦੇਇ ਪੁਜਾਇ। "(ਘਰ ਪੂਰਾ ਕਰ ਦੇਣਾ) 
- ਸਾਰ ੪, ਵਾਰ ੧੬ਸ, ੧, ੧:੮ (1239) 
“ਹਰਿ ਸਾਧਹ ਸਰਣਾਗਤੀ ਨਾਨਕ ਆਸ ਪੁਜਾਇ। "(ਪੂਰੀ ਕਰੇ) 
-ਰਾਮ ੫, ਰੁਤੀ ੫, ੨ਸ:੨ (928) 
ਹੋਰ ਰੂਪ: 
ਪੁਜਾਇਆ- 
“ਸਖੀ ਮੰਗਲੋ ਗਾਇਆ ਇਛ ਪੁਜਾਇਆ ਬਹੁੜਿ ਮਾਇਆ ਹੋਹਿਆ। ”(ਪੂਰੀ 
ਕੀਤੀ) 
-ਸਿਰੀ ੫, ਛੰਤ ੩, ੪:੫ (81) 


ਪੁਜਾਇਣ ---- ਪੂਰੀਆਂ ਕਰਨ ਵਾਲਾ 


“ਬਿਨਵੰਤਿ ਨਾਨਕ ਸਿਮਰਿ ਸੁਆਮੀ ਸਗਲ ਆਸ ਪੁਜਾਇਣ। ”? 
-ਆਸਾ ੫, ਛੰਤ ੧੨, ੩:੬ (461) 
ਪੁਜਾਈ- ਪੂਰੀ ਕਰ ਦਿਤੀ 
“ਜਾ ਕੈ ਹਿਰਦੈ ਵਸਿਆ ਤੂ ਕਰਤੇ ਤਾ ਕੀ ਤੈ ਆਸ ਪੁਜਾਈ। ” 
-ਸੋਰ ੫, ੮, ੧:੧ (610) 
“ਆਠ ਪਹਰ ਹਰਿ ਧਿਆਇ ਕੈ ਮਨ ਇਛ ਪੁਜਾਈ। ” 
-ਜੈਤ ੫, ਵਾਰ ੧੫:੩ (709) 
ਹੋਰ ਰੂਪ: 
ਪੁਜਾਈਆ- 
“ਕਰਿ ਸਾਂਤਿ ਸੁਖ ਮਨਿ ਆਇ ਵਸਿਆ ਜਿਨਿ ਇਛਾ ਸਭਿ ਪੁਜਾਈਆ। ” 
-ਰਾਮ ੩, ਅਨੰ ੪:੩ (917) 
ਪੁਜਾਏ- 
“ਗੁਰਮੁਖਿ ਨਾਨਕ ਤਿਸੈ ਅਰਾਧੇ ਮਨ ਕੀ ਆਸ ਪੁਜਾਏ ਜੀਉ। ”(ਪੂਰੀ ਕਰੇ) 
-ਮਾਝ ੫, ੩੦, ੪:੩ (103) 


“ਹਰਿ ਹਰਿ ਨਾਮ ਨ ਪੁਜਹਿ ਪੁਜਾਹਾ। ” 


-ਜੈਤ ੪, ੧੧, ੩੨ (699) 


“ਗੁਨ ਗਾਵਤ ਗੋਵਿੰਦ ਕੇ ਸਭ ਇਛ ਪੁਜਾਮੀ ਰਾਮ। ” 
-ਬਿਲਾ ੫, ੫, ੩:੩ (848) 


ਪੁਜਾਰਿਆ --- ਪੁਜੀ, ਪੂਰੀ ਹੋਈ 


“ਮਲ ਇਛੇ ਨਾਨਕ ਫਲ ਪਾਏ ਪੂਰਨ ਇਛ ਪੁਜਾਰਿਆ। ”” 
-ਬਿਲਾ ੫, ੨੩, ੨੨ (807) 





2800 


ਪੁਜਾਵਹਿ ---- ਪੂਜ ਸਕਦੇ 


“ਜੇ ਸਉ ਸਾਇਰ ਮੇਲੀਅਹਿ ਤਿਲੁ ਨ ਪੁਜਾਵਹਿ ਰੋਇ। ” (ਭਾਵ ਬਿਆਨ ਨਹੀ ਕਰ 
ਸਕਦੇ) 
-ਸਿਰੀ ੧, ਅਸ ੧, ੨:੨ (53) 
“ਜਨ ਨਾਨਕ ਕੀ ਹਰਿ ਆਸ ਪੁਜਾਵਹੁ ਹਰਿ ਦਰਸਨਿ ਸਾਂਤਿ ਸਰੀਰ । ” 
-ਗੋਂਡ ੪, ੬, ੪:੧ (862) 


ਪੁਜਾਵਣਹਾਰਾ-- ਪੂਰੀ ਕਰਨ ਵਾਲਾ 


“ਮਨ ਕੀ ਇਛ ਪੁਜਾਵਣਹਾਰਾ। ”” 
-ਮਾਝ ੫. ੩੯, ੪:੧ (106) 
ਹੋਰ ਰੂਪ: 
ਪੁਜਾਵਣਹਾਰੁ- 
“ਗੁਰ ਪਰਸਾਦਿ ਪਰਮਪਦੁ ਪਾਇਆ ਸਭ ਇਛ ਪੁਜਾਵਣਹਾਰੁ । ” 
-ਭੈਰ ੩, ੧੭, ੧":੧ (1132) 


ਪੁਜਾਵਣਿਆ -- ਪੂਰੀ ਕਰਦਾ ਹੈ 


“ਸਤਿਗੁਰੁ ਸੇਵਨਿ ਸਦਾ ਸੁਖਦਾਤਾ ਸਭ ਇਛਾ ਆਪਿ ਪੁਜਾਵਣਿਆ। ” 
-ਮਾਝ ੩, ਅਸ ੪, ੫:੩ (111) 


€) 


ਪਹੁੰਚੇ 


“ਮੂਜਿ ਦਿਵਸ ਆਏ ਲਿਖੇ ਪਾਏ ਦੁਖੁ ਧਰਮ ਦੂਤਹ ਡਿਠਿਆ। ”(ਭਾਵ ਲਿਖੇ ਦਸ 
ਪੂਰੇ ਹੋ ਗਏ) 


-ਜੈਤ ੫, ਛੰਤ ੩, ੧:੫ (705) 


“ਅਨਦਿਨੁ ਅਨਦੁ ਭਇਆ ਵਡਭਾਗੀ ਸਭ ਆਸ ਪੁਜੀ ਜਨ ਕੇਰੀ। ” 

-ਗਉ ੫. ੫੮, ੩:੨ (170) 
(1) ਪੁਜ ਸਕਦਾ, ਤੁਲ ਹੋ ਸਕਦਾ 
“ਰਸਨਾ ਉਚਰੈ ਗੁਣਵਤੀ ਕੋਇ ਨ ਪੁਜੈ ਦਾਨੁ । ” 

-ਸਿਰੀ ੫, ੮੮, ੩੨ (49) 
(2) ਪੂਰੀ ਹੋਵੇ 
“ਸੰਤ ਕੇ ਦੋਖੀ ਕੀ ਪੁਜੈ ਨ ਆਸਾ। ” 

-ਗਉ ੫. ਸੁਖ ੧੩, ੭:੫ (280) 


““ਕਕੈ ਕੇਸ ਪੁੰਡਰ ਜਬ ਹੂਏ ਵਿਣੁ ਸਾਬੂਣੈ ਉਜਲਿਆ। ” 
-ਆਸਾ ੧, ਪਟੀ ੫:੧ (432) 


“ਪਹਿਲ ਪਰੀਏ ਪੁੰਡਰਕ ਵਨਾ। ” 





2801 


-ਧਨਾ ਨਾਮ, ੪, ੧:੧ (693) 


““ਹਭੇ ਭਸੁ ਪੁਣੇਦੇ ਵਤਨੁ ਜਾ ਮੈ ਸਜਣੁ ਤੂਹੈ। ” 
- ਰਾਮ ੫, ਵਾਰ ੧੩ਸ, ੫, ੨:੨ (963) 


“ਪੁਤ ਭਾਈ ਭਾਤੀਜੇ ਰੋਵਹਿ ਪੀਤਮ ਅਤਿ ਪਿਆਰੇ । ”” 
-ਵਡ ੧, ਅਲਾ ੫. ੪:੪ (582) 


“ਜਨ ਨਾਨਕ ਕੇ ਗੁਰਸਿਖ ਪੁਤਹਹੁ ਹਰਿ ਜਪਿਅਹੁ ਹਰਿ ਨਿਸਤਾਰਿਆ। ” 
-ਗਉ ੪, ਵਾਰ ੨੦ਸ, ੪, ੨੧੦ (312) 


“ਮਾਟੀ ਕਾ ਪੁਤਰਾ ਕੈਸੇ ਨਚਤ ਹੈ। ”” 


-ਆਸਾ ਰਵਿ, ੬, ੧":੧ (487) 


“ਕਾਠ ਕੀ ਪੁਤਰੀ ਕਹਾ ਕਰੈ ਬਪੁਰੀ ਖਿਲਾਵਨਹਾਰੋ ਜਾਨੈ । ”” 

-ਗਉ ੫. ੧੨੬", ੩:੧ (206) 
““ਮੁਤਰੀ ਤੇਰੀ ਬਿਧਿ ਕਰਿ ਥਾਟੀ। (ਭਾਵ ਸਰੀਰ) 

-ਆਸਾ ੫. ੧੪, ੧੧ (374) 


“ਇਹੁ ਸਰੀਰੁ ਮਾਇਆ ਕਾ ਪੁਤਲਾ ਵਿਚਿ ਹਉਮੈ ਦੁਸਟੀ ਪਾਈ। ” 
-ਸਿਰੀ ੩, ੪੫, ੨੧ (31) 
(2) ਭਾਵ ਸਰੀਰ 
“ਪੰਚ ਧਾਤੁ ਕਰਿ ਪੁਤਲਾ ਕੀਆ। ”? 
-ਮਾਰੂ ੫. ੩੧, ੧੨ (1007) 
ਪੁਤਰਾਂ ਨੂੰ 
“ਪੁਤਾ ਦੇਖਿ ਵਿਗਸੀਐ ਨਾਰੀ ਸੇਜ ਭਤਾਰ। ”? 
-ਸਿਰੀ ੧, ਅਸ ੧੬, ੫:੧ (63) 
“ਗੁਰਸਿਖਾ ਇਕੋ ਪਿਆਰੁ ਗੁਰਮਿਤਾ ਪੁਤਾ ਭਾਈਆ। ”(ਪੁਤਰਾਂ ਵਾਲਾ) 
-ਸੋਰ ੪, ਵਾਰ ੧੪:੪ (648) 
ਹੋਰ ਰੂਪ: 
ਪੁਤਿ- 
“ਪੁਤਿ ਕੁਟੰਬਿ ਗ੍ਰਿਹਿ ਮੋਹਿਆ ਮਾਇ। ”(ਪੁਤਰ ਰਾਹੀਂ) 
-ਗਉ ੩, ੩੨, ੩:੩ (161) 
ਪੁਤੀ- 
“ਪੁਤੀ ਭਾਤੀਈ ਜਾਵਾਈ ਸਕੀ ਅਗਹੁ ਪਿਛਹੁ ਟੋਲਿ ਡਿਠਾ ਲਾਹਿਓਨੁ ਸਭਨਾ ਕਾ 
ਅਭਿਆਨੁ । ”(ਪੁਤਰਾਂ) 





2802 


-ਬਿਲਾ ੪, ਵਾਰ ੧੦:੨ (853) 
ਪੁਤੱਹੈ- 
“ਪੁਤ) ਗੰਢੁ ਪਵੈ ਸੰਸਾਰਿ । ”(ਪੁਤਰਾਂ ਨਾਲ) 
-ਮਾਝ ੧, ਵਾਰ ੧੨ਸ, ੧, ੨:੪ (143) 
“ਪੁਤੁ ਕਲਤੁ ਮੋਹੁ ਬਿਖੁ ਹੈ ਅੰਤਿ ਬੇਲੀ ਕੋਇ ਨ ਹੋਇ।” 
-ਸਿਰੀ ੪, ੭੦, ੧":੨ (41) 


“ਕਿਆ ਤੂ ਰਤਾ ਦੇਖਿ ਕੈ ਪੁਤ ਕਲਤ੍ਰ ਸੀਗਾਰ। ” 
-ਸਿਰੀ ੫, ੭੧, ੧:੧ (42) 


-ਗਾਥਾ ੫. ੧੪੧ (1361) 
-ਰਾਮ ੧:੫੮ (1430) 


-ਮਾਝ ੫, ੧੧, ੨੨ (97) 


“ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ। ” 
-ਰਾਮ ਬਸ, ਵਾਰ ੪:੮ (1867) 


ਹੋਰ ਰੂਪ: 

ਪੁਤ੍ਰਿ- 

“ਪੁਤ੍ਰਿ ਕਲਤ੍ਰਿ ਮੋਹਿ ਲਪਟਿਆ ਵਣਜਾਰਿਆ ਮਿਤ੍ਰਾ ਅੰਤਰਿ ਲਹਰਿ ਲੋਭਾਨੁ । ” 
-ਸਿਰੀ ੫, ਪਹ ੪, ੩:੨ (7) 


“ਸਾਇਰ ਕੀ ਪੁਤ੍ੀ ਬਿਦਾਰਿ ਗਵਾਈ। (ਭਾਵ ਲਛਮੀ) 
-ਗਉ ੩, ਅਸ ੨, ੮:੨ (230) 
“ਬੇਦ ਕੀ ਪੁਤ੍ਰੀ ਸਿੰਮ੍ਰਿਤ ਭਾਈ। ” 
-ਗਉ ਕਬ, ੩੦, ੧:੧ (329) 
(2) ਪੁਤਰਾਂ ਨੇ 
“ਪੁਤ੍ੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ ਮੁਰਟੀਐ। ” 
-ਰਾਮ ਬਸ, ਵਾਰ ੨:੧੦ (967) 





2803 


“ਜਿਥੈ ਪੁਤੁ ਕਲਤ੍ਹ ਨ ਬੇਲੀ ਕੋਈ ਤਿਥੈ ਹਰਿ ਆਪਿ ਛਡਾਇਦਾ। ” 
-ਮਾਰੂ ੫, ਸੋਲਾ ੫, ੧੧:੩ (1076) 


(1) ਫਿਰ 
“ਹਰਨ ਧਰਨ ਪੁਨ ਪੁਨਹ ਕਰਨ । ”” 

-ਰਾਮ ੫. ੫੯, ੧੧ (901) 
(2) ਸ਼ੁਭ/ਪਵਿਤਰ ਕਰਮ, ਸ਼ੁਕਰਮ 
“ਸੰਤ ਜਨਾ ਸਿਉ ਸੰਗੁ ਪਾਈਐ ਵਡੇ ਪੁਨ। ? 

-ਜੈਤ ੫, ਵਾਰ ੧੭:੪ (709) 
ਹੋਰ ਰੂਪ: 
ਪੁੰਨ- 
“ਪੁੰਨ ਦਾਨ ਚੰਗਿਆਈਆਂ ਬਿਨੁ ਸਚੇ ਕਿਆ ਤਾਸੁ । ? 

-ਸਿਰੀ ੧, ਅਸ ੬, ੧੨ (56) 


(1) ਸ਼ੁਭ ਕਰਮ, ਸੁਕਰਮ, ਵੇਖੋ “ਪੁਨ? (2) 
(2) ਸ਼ੁਭ, ਉਤਮ, ਸ਼੍ਰੇਸ਼ਟ 
“ਗੁਰਮਤੀ ਹਰਿ ਰਸੁ ਚਾਖਿਆ ਸੇ ਪੁੰਨ ਪਰਾਣੀ। ? 
-ਗੂਜ ੩, ਵਾਰ ੧੭:੪ (515) 
“ਜੋ ਗੁਰਸਿਖ ਗੁਰੁ ਸੇਵਦੇ ਸੇ ਪੁੰਨ ਪਰਾਣੀ। ” 
-ਤਿਲੰ ੪, ਅਸ ੨, ੧੦:੧ (726) 


ਹੋਰ ਰੂਪ: 


ਪੁਨੰ- 
“ਚਉਥੇ ਸੁੰਨੈ ਜੋ ਨਰੁ ਜਾਣੈ ਤਾ ਕਉ ਪਾਪੁ ਨ ਪੁੰਨੰ।” 
-ਰਾਮ ੧, ਸਿਗੋ ੫੧:੨ (943) 


“ਪਤਿਤ ਅਸੰਖ ਪੁਨੀਤ ਕਰਿ ਪੁਨਹ ਪੁਨਹ ਬਲਿਹਾਰ । ”” 
-ਗਉ ੫, ਛੰਤ ੩, ੧ਸ:੧ (248) 


ਪੁਨਹਚਰਣਾ -- ਪ੍ਰਾਸਚਿਤ ਕਰਮ, ਜਪ ਹੋਮ ਆਦਿ 
“ਕਿਲਵਿਖ ਹਰਣਾ ਨਾਮ ਪੁਨਹਚਰਣਾ ਨਾਮੁ ਜਮ ਕੀ ਤ੍ਰਾਸ ਹਰਾ। ” 

-ਰਾਮ ੫. ਛੰਤ ੨, ੨੫ (925) 
ਪੁਨਹਚਰਨ --- ਪਿਛੋ ਕੀਤੇ ਕਰਮ, ਪ੍ਰਾਸਚਿਤ ਕਰਮ, ਕਿਸੇ ਕੰਮ ਦੀ ਸਫਲਤਾ ਅਥਵਾ ਕਿਸੇ ਸਿੱਧੀ 
ਲਈ ਕੀਤੇ ਕਰਮ 
“ਅਨਿਕ ਪੁਨਹਚਰਨ ਕਰਤ ਨਹੀ ਤਰੈ । ? 

-ਗਉ ੫. ਸੁਖ ੨, ੧:੭ (264) 
ਹੋਰ ਰੂਪ: 
ਪੁਨਹਚਰਨਾ- 
“ਨਾਮ ਤਤੁ ਕਲਿ ਮਹਿ ਪੁਨਹਚਰਨਾ। ? 
-ਗਉ ੫. ਸਲੋ ੨੦:੪ (254) 





2804 


ਪੁਨਹਚਾਰ---- ਪ੍ਰਾਸਚਿਤ ਕਰਮ- ਜਪ,ਹੋਮ ਆਦਿ 
“ਨਾਨਕ ਉਧਰੇ ਨਾਮ ਪੁਨਹਚਾਰ । ? 
-ਭੈਰ ੫, ੨੫, ੪:੩ (1142) 
ਹੋਰ ਰੂਪ: 


ਪੁਨਹਚਾਰੁ- 
“ਅੰਤਰ ਤੰਤੂ ਅਉਖਧੁ ਪੁਨਹਚਾਰੁ । ” 


-ਗਉ ੫, ੯੬, ੩:੧ (184) 
ਫੇਰ, ਮੁੜਕੇ, ਦੁਬਾਰਾ 


“ਉਪਦੇਸ ਗੁਰੂ ਮਮ ਪੁਨਹਿ ਨ ਗਰਭੰ ਬਿਖੁ ਤਜਿ ਅੰਮ੍ਰਿਤੁ ਪੀਆਇਆ। ” 
-ਗੂਜ ੧, ਅਸ ੧, ੮:੨ (503) 


“ਜੇ ਲੋੜਹਿ ਚੰਗਾ ਆਪਣਾ ਕਰਿ ਪੁੰਨਹੁ ਨੀਚੁ ਸਦਾਈਐ। ”” 
-ਆਸਾ ੧, ਵਾਰ ੫:੩ (465) 


“ਦੁਲਭ ਜਨਮੁ ਪੁੰਨਫਲ ਪਾਇਓ ਬਿਰਥਾ ਜਾਤ ਅਬਿਬੇਕੈ। ”” 

-ਸੋਰ ਰਵਿ, ੩, ੧:੧ (658) 

ਫਿਰ ਮੁੜ ਕੇ, ਦੁਬਾਰਾ 

“ਨਾਨਕ ਤਤੁ ਤਤ ਸਿਉ ਮਿਲਿਆ ਪੁਨਰਪਿ ਜਨਮਿ ਨ ਆਹੀ। ” 

-ਗਉ ੩, ੩੫, ੪:੨ (162) 

ਪੁੰਨੜੀਆ ---- ਪੂਰਾ ਹੋਈ 
““ਮੁਹਲਤਿ ਪੁੰਨੜੀਆ ਕਿਤੁ ਕੂੜਿ ਲੋਭਾਇਆ। ” 
-ਆਸਾ ੫, ਛੰਤ ੧੧, ੧੨ (459) 


“ਲਖ ਨੇਕੀਆ ਚੰਗਿਆਈਆਂ ਲਖ ਪੁੰਨਾ ਪਰਵਾਣੁ । ? 
-ਆਸਾ ੧, ਵਾਰ ਦਸ, ੧, ੨੧ (467) 


“ਊਪਰਿ ਗਗਨੁ ਗਗਨ ਪਰਿ ਗੋਰਖੁ ਤਾ ਕਾ ਅਗਮੁ ਗਰੂ ਪੁਨਿ ਵਾਸੀ। ” 
-ਮਾਰੂ ੧, ੧੧, ੫:੧ (992) 


“ਮਾਣ ਸ ਜਨਮੁ ਪੁੰਨਿ ਕਰਿ ਪਾਇਆ ਬਿਨੁ ਨਾਵੈ ਧਿਗੁ ਧਿਗੁ ਬਿਰਥਾ ਜਾਈ। ”? 
-ਗੂਜ ੪, ੪, ੩:੧ (493) 
“ਧੰਨੁ ਮਾਣਸ ਜਨਮੁ ਪੁੰਨਿ ਪਾਈਆ ਰਾਮ।”? 
-ਵਡ ੪, ਘੋੜੀ ੧, ੧:੨ (575) 


“ਸਗਲ ਮਨੋਰਥ ਪੁੰਨਿਆ ਅਮਰਾ ਪਦ ਪਾਈ। ” 





2805 


-ਗਉ ੫. ਵਾਰ ੩:੪ (318) 
(2) ਭੈਰਉ ਰਾਗ ਦੀਆਂ ਪੰਜ ਰਾਗਨੀਆਂ ਵਿਚੋ` “ਇਕ? 
“ਪੁੰਨਿਆ ਕੀ ਗਾਵਹਿ ਬੰਗਲੀ। ”” 
-ਰਾਗ ੧੬ (1429) 
ਪੁੰਨਿ ਪਦਾਰਥੁ - ਉਤਮ ਵਸਤੂ 
“ਐਸਾ ਨਾਮੁ ਰਤਨੁ ਨਿਰਮੋਲਕੁ ਪੁੰਨਿ ਪਦਾਰਥੁ ਪਾਇਆ। ”? 
-ਸੋਰ ਭੀਖ, ੨, ੧੧ (659) 


(1) ਪੂਰੀ ਹੋਣੀ, ਪੁਗੀ 
“ਇਛ ਪੁਨੀ ਵਡਭਾਗਣੀ ਵਰੁ ਪਾਇਆ ਹਰਿ ਰਾਇ। ” 

-ਮਾਝ ੫, ਬਾਰਾ ੧੩:੫ (136) 
“ਮੁਹਲਤਿ ਪੁਨੀ ਪਾਈ ਭਰੀ ਜਾਨੀਅੜਾ ਘਤਿ ਚਲਾਇਆ । ””(ਪੁੱਗੀ) 

-ਵਡ ੧, ਅਲ ੧, ੧:੨ (578) 
(2) ਪੁੰਨ/ਸ਼੍ਰੇਸ਼ਟ ਕਰਮ ਕਰਕੇ 
“ਨਾਨਕ ਸੇਵ ਅਪਾਰ ਦੇਵ ਤਟਹ ਖਟਹ ਬਰਤ ਪੂਜਾ ਗਵਨ ਭਵਨ ਜਾਤ੍ਹ ਕਰਨ ਸਗਲ 
ਫਲ ਪੁਨੀ। ” 

-ਭੈਰ ੫, ੫੭, ੨੧੨ (1153) 


(1) ਪੁੰਨ (ਸ਼੍ਰੇਸ਼ਟ ਕਰਮ) ਕਰਨ ਵਾਲਾ 
“ਪੁੰਨੀ ਪਾਪੀ ਆਖਣੁ ਨਾਹਿ। ”” 
-ਜਪੁ ੧, ੨੦੪੭ (4) 
(2) ਪੁਗੀ, ਪੂਰਨ ਹੋਈ, ਵੇਖੋ “ਪੁੰਨੀ” (1) 
“ਮੁਹਲਤਿ ਪੁੰਨੀ ਚਲਣਾ ਤੂੰ ਸੰਮਲੂ ਘਰ ਬਾਰੁ । ” 
੍‌੍ -ਸਿਰੀ ੫, ੯੨, ੧:੨ (50) 


ਹੋਰ ਰੂਪ: 
ਪੁੰਨੀਆ- 
“ਸਿਮਰਿ ਸੁਆਮੀ ਸੁਖਹਗਾਮੀ ਇਛ ਸਗਲੀ ਪੁੰਨੀਆ। ”(ਪੂਰਨ ਹੋਈ) 
-ਸਿਰੀ ੫. ਛੰਤ ੨, ੪:੩ (80) 


ਪੁਨੀਐ- 
“ਨਾਨਕ ਗੁਰੁ ਪਰਮੇਸਰੁ ਪਾਇਆ ਜਿਸੁ ਪ੍ਰਸਾਦਿ ਇਛ ਪੁਨੀਐ। ” 
-ਸੂਹੀ ੫, ਛੰਤ ੯, ੪:੬ (783) 


“ਮਹਾ ਪੁਨੀਤ ਭਏ ਸੁਖ ਸੈਲ। ”” 

-ਗਉ ੫, ੭੭, ੧੨ (178) 
ਹੋਰ ਰੂਪ: 
ਪੁੰਨੀਤ- 
“ਪੇਖਤ ਹੀ ਪੁੰਨੀਤ ਹੋਇ ਭੇਟਤ ਜਪੀਐ ਨਾਉ। ?” 

-ਸਲੋ ਕਬ, ੧੩੦੦੨ (1371) 
ਪੁਨੀਤਾ- 





2806 


“ਦਰਸਨਿ ਤੇਰੈ ਭਵਨ ਪੁਨੀਤਾ। ” (ਪਵਿੱਤਰ) 
-ਮਾਝ ੫, ੧੮, ੩੧ (99) 
ਪੁਨੀਤਿ- 
“ਹਰਿ ਹਰਿ ਨਾਮੁ ਦੀਓ ਮੁਖਿ ਅਉਖਧੁ ਜਨ ਨਾਨਕ ਪਤਿਤ ਪੁਨੀਤਿ। ”” 
-ਕਾਨ ੪, ੫, ੪:੨ (1296) 
ਪੁਨੁ- ਸ਼ੁਭ/ਸ਼੍ਰੇਸ਼ਟ ਕਰਮ 


-ਗਉ ੪. ਸੋਹ ੪, ੧":੨ (13) 


ਹੈ ਤਿਨ ਸਤਸੰਗਤਿ ਮੇਲਾਇ। (ਸ਼ੁਭ ਕਰਮ, ਨੇਕੀ) 
-ਸਿਰੀ ੩, ੪੪, ੧੩ (30) 


(1) ਸ਼ੁਭ ਕਰਮ, ਨੇਕੀ, ਵੇਖੋ “ਪੁਨੁ ” 
“ਇਹੁ ਪੁੰਨੁ ਪਦਾਰਥੁ ਤੇਰਾ । (ਭਲਾਈ) 

-ਸੋਰ ੫, ੬੪, ੪2੨ (625) 
(2) ਵਡਿਆਈ 
“ਹਮ ਪਾਪੀ ਸੰਗਿ ਗੁਰ ਉਬਰੇ ਪੁੰਨੁ ਸਤਿਗੁਰ ਕੇਰਾ। ? 

-ਗਉ ੪, ੫੦, ੨:੩ (167) 
(3) ਉਪਕਾਰ- 
“ਗੁਰਿ ਹਰਿ ਮਾਰਗੁ ਦਸਿਆ ਗੁਰ ਪੁੰਨੁ ਵਡ ਪੁੰਨੋ । ” 

-ਤਿਲੰ ੪, ਅਸ ੨, ੯੨ (725) 


ਪੁਗੇ, ਪੂਰੇ ਹੋਏ 
“ਕਾਇਆ ਹੰਸ ਥੀਆ ਵੇਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ। ” 
-ਵਡ ੧, ਅਲਾ ੧, ੧:੪ (579) 


“ਤੇ ਪੀਵਹਿ ਸੰਤ ਕਰਹਿ ਮਨਿ ਮਜਨੁ ਪੁਬ ਜਿਨਹੁ ਸੇਵਾ ਕਰੀਆ। ”? 
-ਸਵ ੪, ਕਲ ੨੨੨ (1496) 


“ਪ੍ਰੇਮ ਭਗਤਿ ਪਰਵਾਹ ਪ੍ਰੀਤਿ ਪੁਬਲੀ ਨ ਹੁਟਇ। ”” 
-ਸਵ ੪, ਕਲ ੮:੧ (1397) 


“ਉਤਰਿ ਦਖਿਣਹਿ ਪੁਬਿ ਅਰੁ ਪਸੂਮਿ ਜੈ ਜੈਕਾਰੁ ਜਪੰਥਿ ਨਰਾ। ” 
-ਸਵ ੩, ੧:੬ (1392) 


“ਨਾਨਕ ਪੁਰ ਦਰ ਵੇਪਰਵਾਹ ਤਉ ਦਰਿ ਊਣਾ ਨਾਹਿ ਕੋ ਸਚਾ ਵੇਪਰਵਾਹੁ । ” 
-ਸੂਹੀ ੩, ਵਾਰ ੧੦ਸ, ੧, ੧:੬ (788) 





2807 


(2) ਪੁੜ 
“ਦੁਇ ਪੁਰ ਜੋਰਿ ਰਸਾਈ ਭਾਠੀ ਪੀਉ ਮਹਾ ਰਸੁ ਭਾਰੀ। ” 
-ਰਾਮ ਕਬ, ੨, ੨੯੧ (969) 


“ਤੁਧੁ ਜੇਵਡੁ ਦਾਤਾਰੁ ਮੈ ਕੋਈ ਨਦਰਿ ਨ ਆਵਈ ਤੁਧੁ ਸਭਸੈ ਨੋ ਦਾਨੁ ਦਿਤਾ ਖੰਡੀ 
ਵਰਭੰਡੀ ਪਾਤਾਲੀ ਪੁਰਈ ਸਭ ਲੋਈ। ”” 
-ਬਿਹਾ ੪, ਵਾਰ ੩:੫ (549) 


“ਸਿਧ ਸਾਧਿਕ ਅਰੁ ਜੋਗੀ ਜੰਗਮ ਪੀਰ ਪੁਰਸ ਬਹੁਤੇਰੇ । ” 
-ਰਾਮ ੧, ੪, ੩੧ (877) 


ਪੁਰਸਲਾਤ---- ਮੁਸਲਮਾਨੀ ਮਤਿ ਅਨੁਸਾਰ ਦੋਜ਼ਖ ਦੀ ਅੱਗ ਉਪਰ ਬਣਿਆ ਬਾਰੀਕ ਪੁਲ। 


““ਪੁਰਸਲਾਤ ਕਾ ਪੰਥੁ ਦੁਹੇਲਾ । ” 
-ਸੂਹੀ ਰਵਿ, ੧, ੨੩ (793) 
“ਵਾਲਹੁ ਨਿਕੀ ਪੁਰਸਲਾਤ ਕੰਨੀ ਨ ਸੁਣੀਆਇ। ” 
-ਸਲੋ ਫਰ, ੧:੭ (1377) 


ਪੁਰਸਾਈ ---- ਪੁਛ 


“ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ। ”(ਮਹਾਨਕੋਸ਼ ਇਸ ਦੇ ਅਰਥ 
ਮਰਦਾਨਗੀ ਕਰਦਾ ਹੈ) 
-ਆਸਾ ੧, ੩੯, ੨੧ (360) 


ਪੁਰਸਾਦਮਰਾ -- (ਪੁਰਸਾਅਮਰਾ) ਪ੍ਮਾਤਮਾ ਤੋ ਮਾਇਆ ਹੋਈ 


“ਅਥੋਨ ਪੁਰਸਾਦਮਰਾ। ”” 
-ਧਨਾ ਨਾਮ, ੪, ੧੨ (693) 


-ਧਨਾ ਨਾਮ, ੪, ੧":੧ (693) 


“ਜਿੰਨਾ ਸਤਗੁਰੁ ਰਸਿ ਮਿਲੈ ਸੇ ਪੂਰੇ ਪੁਰਖ ਸੁਜਾਣ। ” 
-ਸਿਰੀ ੧, ੨੨, ੪੧ (22) 


“ਤੁਮਦਾਤੇ ਤੁਮ ਪੁਰਖ ਬਿਧਾਤਾ। ”(ਫਲ ਦਾਤਾ) 
-ਮਾਝ ੫, ੧੮, ੨੧ (99) 
“ਓਇ ਪੁਰਖ ਪ੍ਰਾਣੀ ਧੰਨਿ ਜਨ ਹਹਿ ਉਪਦੇਸੁ ਕਰਹਿ ਪਰਉਪਕਾਰੀਆ। ” 
-ਗਉ ੪, ਵਾਰ ੨੦ਸ, ੪, ੨੨ (311) 
“ਗੁਰੁ ਸਰਵਰੁ ਮਾਨ ਸਰੋਵਰੁ ਹੈ ਵਡਭਾਗੀ ਪੁਰਖ ਲਹੀਨਿਹਿ । (ਜੀਵ) 
-ਸੂਹੀ ੩, ਅਸ ੪, ੨੧ (757) 
(2) ਮਰਦ ਪਤੀ 
“ਨਾਰੀ ਪੁਰਖ ਪਿਆਰੁ ਪੁਮਿ ਸੀਗਾਰੀਆ। ” 





2808 


-ਮਾਝ ੧, ਵਾਰ ੨੨੯੧ (148) 
“ਇਸਤਰੀ ਪੁਰਖ ਕਾਮਿ ਵਿਆਪੇ ਜੀਉ ਰਾਮ ਨਾਮ ਕੀ ਬਿਧਿ ਨਹੀ ਜਾਣੀ। ” 
-ਗਉ ੩, ਛੰਤ ੪, ੨:੧ (245) 
“ਕਾ ਕੀ ਮਾਤ ਪਿਤਾ ਕਹੁ ਕਾ ਕੋ ਕਵਨ ਪੁਰਖ ਕੀ ਜੋਈ। ? 
-ਆਸਾ ਕਬ, ੯, ੨੧ (478) 
(3)“ਪੂ” ਨਰਕ ਤੋ ਰਖਿਆ ਕਰਨ ਵਾਲੇ, ਪਰਮਾਤਮਾ, ਹਰੀ 
“ਬੇਅੰਤ ਗੁਣ ਤੇਰੇ ਕਥੇ ਨ ਜਾਹੀ ਸਤਿਗੁਰ ਪੁਰਖ ਮੁਰਾਰੇ । ? 
-ਗਉ ੫. ਛੰਤ ੨, ੪:੫ (248) 
“ਨਾਨਕ ਤਿਸੁ ਪੁਰਖ ਕਾ ਕਿਨੈ ਅੰਤੁ ਨ ਪਾਇਆ। ” 
-ਗਉ ੫. ਸੁਖ ੧੬, ੨:੧੦ (284) 
“ਸਤਗੁਰ ਜੇਵਡੁ ਅਵਰੁ ਨ ਕੋਈ ਮਿਲਿ ਸਤਿਗੁਰ ਪੁਰਖ ਧਿਆਈਐ। ” (ਸਮਰਥ, 
ਹਸਤੀ, ਵਾਹਿਗੁਰੂ) 
-ਰਾਮ ੪, ੪, ੨:੨ (881) 
(4) ਮਰਦਉਪੁਣੇ ਵਾਲੇ, ਨਰ 
“ਪੁਰਖੈ ਸੇਵਹਿ ਸੇ ਪੁਰਖ ਹੋਵਹਿ ਜਿਨੀ ਹਉਮੈ ਸਬਦਿ ਜਲਾਈ । ? 
-ਵਡ ੪, ਵਾਰ ੧੫ਸ, ੩, ੨:੪ (592) 


ਪੁਰਖਈਆ--- ਹਸਤੀ, ਵੇਖੋ “ਪੁਰਖ” (1) 


“ਗੁਰਮੁਖ ਅਗਮ ਅਗੋਚਰੁ ਧਿਆਇਆ ਹਉ ਬਲਿ ਬਲਿ ਸਤਿਗੁਰ ਸਤਿ 
ਪੁਰਖਈਆ। ” 
-ਬਿਲਾ ੪, ਅਸ ੩, ੧:੧ (834) 


“ਹੋਵੰਤ ਆਗਿਆ ਭਗਵਾਨ ਪੁਰਖਹ ਨਾਨਕ ਕੀਟੀ ਸਾਸ ਅਕਰਖਤੇ । ” 
-ਸਸ ੫, ੭:੩ (1354) 


(1) ਪੁਰਖਾਂ, ਹਸਤੀਆਂ 
“ਬਾਣੀ ਮੰਤ੍ਰ ਮਹਾ ਪੁਰਖਨ ਕੀ ਮਨਹਿ ਉਤਾਰਨ ਮਾਂਨ ਕਉ। ” 
-ਸਾਰ ੫, ੨੦, ੨੧੧ (1208) 
(2) ਮਰਦ/ਆਦਮੀ/ ਪੁਰਸ਼ ਲਈ/ ਵਾਸਤੇ 
“ਨਾਰੀ ਤੇ ਜੋ ਪੁਰਖੁ ਕਰਾਵੈ ਪੁਰਖਨ ਤੇ ਜੋ ਨਾਰੀ। ? 
-ਸਾਰ ਕਬ, ੨, ੪:੧ (1252) 


ਪੁਰਖ ਪਤੇ --- ਮਨੁੱਖਾਂ ਦੇ ਪਤੀ(ਮਾਲਕ) 


““ੁਰਖ ਪਤੇ ਭਗਵਾਨ ਤਾ ਕੀ ਸਰਣਿ ਗਹੀ। ” 

-ਆਸਾਂ ੫, ਛੰਤ ੯, ੧:੧ (458) 
(1) ਵਿਅਕਤੀਆਂ, ਜੀਵਾਂ 
“ਸਿਧਾ ਪੁਰਖਾ ਕੀਆ ਵਡਿਆਈਆ। ” 


-ਆਸਾ ੧, ਸੋਦ ੨, ੩:੨ (9) 
ਹੋਰ ਰੂਪ: 
ਪੁਰਖਾਂ 





2809 


“ਮਹਾ ਪੁਰਖਾਂ ਕੀ ਨਿੰਦਾ ਕਾ ਵੇਖੁ ਜਿ ਤਪੇ ਨੋ ਫਲੁ ਲਗਾ ਸਭੁ ਗਇਆ ਤਪੇ ਕਾ 
ਘਾਲਿਆ। ” 
-ਗਉ ੪, ਵਾਰ ੩੦ਸ, ੪, ੧:੭ (315) 
(2) ਪੁਰਖ 
“ਜਿਹਵਾ ਕਿਆ ਗੁਣ ਆਖਿ ਵਖਾਣਹ ਤੁਮ ਵਡ ਅਗਮ ਵਡ ਪੁਰਖਾ। ” 
-ਜੈਤ ੪, ੨, ੪:੧ (697) 
(3) ਆਦਮੀ, ਮਰਦ 
“ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ। ”” 
-ਰਾਮ ੧, ੯, ੩:੧ (879) 
(4) ਹੇ ਪੁਰਖ, ਹੇ ਮਨੁੱਖ, ਹੇ ਭਲੇ ਪੁਰਸ਼ 
“ਇਨ ਬਿਧਿ ਮਨੁ ਸਮਝਾਈਐ ਪੁਰਖਾ ਬਾਹੁੜਿ ਚੋਟ ਨ ਖਾਈਐ। ” 
-ਰਾਮ ੧, ਸਿਗੋ ੯:੩ (939) 


ਪੁਰਖਾਰਥੁ---- ਬਲ 
“ਨਾਨਕ ਕੈ ਮਨਿ ਇਹੁ ਪੁਰਖਾਰਥੁ । (ਭਾਵ ਆਸਰਾ, ਧਰਵਾਸ) 
-ਭੈਰ ੫, ੫੧, ੪:੩ (1151) 


“ਸਤਿਗੁਰਿ ਪੁਰਖਿ ਮਿਲਾਇਆ ਇਕੋ ਸਜਣੁ ਸੋਇ। ” 
-ਸਿਰੀ ੫, ੭੧, ੪:੧ (42) 


(2) ਹਰਿ/ ਪ੍ਰਭੂ ਨੇ 


“ਸਚੈ ਪੁਰਖਿ ਅਲਖਿ ਸਿਰਜਿ ਨਿਹਾਲਿਆ। ”” 
-ਮਾਝ ੧, ਵਾਰ ੨੪੨੨ (149) 
(3) ਸ਼ਕਤੀਮਾਨ ਨੇ, ਸਮਰਥ ਨੇ 
“ਸਤਿਗੁਰ ਪੁਰਖਿ ਜਿ ਮਾਰਿਆ ਭੁਮਿ ਭੁਮਿਆ ਘਰੁ ਛੋਡਿ ਗਇਆ। ”? 
-ਸੋਰ ੪, ਵਾਰ ੨੭ਸ, ੪, ੨:੧ (653) 
“ਹਉ ਨਿਰਗੁਣੁ ਢਾਢੀ ਬਖਸਿਓਨੁ ਪੂਭਿ ਪੁਰਖਿ ਵੇਦਾਵੈ । ” 
-ਮਾਰੂ ੫, ਵਾਰ ੯:੮ (1097) 
ਵਿਅਕਤੀਆਂ, ਮਨੁੱਖਾਂ, ਜੀਆਂ 
““ਜਿਨੀ ਪੁਰਖੀ ਸਤਗੁਰੁ ਨ ਸੇਵਿਓ ਸੇ ਦੁਖੀਏ ਜੁਗ ਚਾਰਿ। ” 
-ਸਿਰੀ ੩, ੫੩, ੧:੧ (34) 


“ਸੋ ਪੁਰਖੁ ਨਿਰੰਜਨੁ ਹਰਿ ਪੁਰਖੁ ਨਿਰੰਜਨੁ ਹਰਿ ਅਗਮਾ ਅਗਮ ਅਪਾਰਾ। ”” 
-ਆਸਾ ੪, ਸੋਪੁ ੧, ੧:੧ (10) 
“ਅਕੁਲ ਨਿਰੰਜਨ ਪੁਰਖੁ ਅਗਮੁ ਅਪਾਰੀਐ। ”(ਹਰਿ, ਪ੍ਰਭੂ) 
-ਗੂਜ ੫, ਵਾਰ ੧:੧ (518) 
(2) ਸਮਰਥ 
“ਜਿਸੁ ਸਤਿਗੁਰੁ ਪੁਰਖੁ ਨ ਭੇਟਿਓ ਸੁ ਭਉ ਜਲਿ ਪਚੈ ਪਚਾਇ। ”” 
੍‌੍ -ਸਿਰੀ ੧, ੨੨, ੩੨ (22) 
(3) ਮਹਾ ਪੁਰਖ, ਸ਼੍ਰੇਸ਼ਟ ਪੁਰਖ 





2810 


“ਘਰਿ ਹੋਦਾ ਪੁਰਖੁ ਨ ਪਛਾਣਿਆ ਅਭਿਮਾਨਿ ਮੁਠੇ ਅੰਹਕਾਰਿ। ”” 
-ਸਿਰੀ ੩, ੫੩, ੧:੨ (34) 
(4) ਪਤੀ 
“ਹਰਿ ਸੰਤ ਜਨਾ ਮਿਲਿ ਕਾਰਜੁ ਸੋਹਿਆ ਵਰੁ ਪਾਇਆ ਪੁਰਖੁ ਅਨੰਦੀ। ”” 
-ਸਿਰੀ ੪, ਛੰਤ ੧, ੩:੫ (78) 
“ਕਿਸੁ ਤੂੰ ਪੁਰਖੁ ਜੋਰੂ ਕਉਣ ਕਹੀਐ ਸਰਬ ਨਿਰੰਤਰ ਰਵਿ ਰਹਿਆ। ” 
-ਆਸਾ ੧, ੭, ੨੧੨ (350) 
(5) ਵਿਅਕਤੀ, ਜਨ, ਪੁਰਸ਼, ਮਨੁੱਖ 
“ਜਿਸ ਨੋ ਦੇਵੈ ਦਇਆ ਕਰਿ ਸੋਈ ਪੁਰਖੁ ਸੁ ਜਾਨੁ । ? 
-ਮਾਝ ੫, ਬਾਰ ੧੨:੭ (136) 
“ਸੋਈ ਪੁਰਖੁ ਜਪੈ ਭਗਵਾਨ। ”” 
-ਗਉਂ ੫, ੯੭, ੪੨ (185) 
“ਜੀਵਨ ਪੁਰਖੁ ਮਿਲਿਆ ਹਰਿ ਰਾਇਆ। ” (ਹਸਤੀ) 
-ਗਉ ੫. ੧੧੭, ੪:੧ (189) 
(6) ਮਰਦ, ਸੂਰਮਾ, ਬਹਾਦਰ 
“ਸਚੁ ਸਚਾ ਸਤਿਗੁਰੁ ਪੁਰਖੁ ਹੈ ਜਿਨਿ ਕਾਮੁ ਕ੍ਰੋਧੁ ਬਿਖੁ ਮਾਰਿਆ। ” 
-ਗਉ ੪, ਵਾਰ ੧੭:੨ (310) 
(7) ਆਦਮੀ, ਇਸਤ੍ਰੀ ਦੇ ਉਲਟ ਮਰਦ 
“ਕਉਨ ਕੋ ਪੁਰਖੁ ਕਉਨ ਕੀ ਨਾਰੀ। ” 
-ਗਉ ਕਬ, ਅਸ ੩੯, ੨:੧ (331) 
(8) ਜੀਵਾਤਮਾ (ਮਹਾਨਕੋਸ਼) 
“ਪੁਰਥਖੈ ਪੁਰਖੁ ਮਿਲਿਆ ਗੁਰੁ ਪਾਇਆ ਜਿਨ ਕਉ ਕਿਰਪਾ ਭਈ ਤੁਮਾਰੀ। ? 
-ਸੋਰ ੪, ੭, ੪:੧ (607) 


“ਪਿਰੁ ਛੋਡਿਆ ਘਰਿ ਆਪਣਾ ਪਰ ਪੁਰਖੈ ਨਾਲਿ ਪਿਆਰੁ । ? 
-ਸਿਰੀ ੪, ਵਾਰ ੧੭ਸ, ੩, ੧:੨ (89) 
““ਪੁਰਥੈ ਪੁਰਖੁ ਮਿਲਿਆ ਸੁਖੁ ਪਾਇਆ ਸਭ ਚੂਕੀ ਆਵਣ ਜਾਨੀ। ”(ਪੁਰਖ ਨੂੰ) 
-ਸਾਰ ੪, ੫, ੨:੨ (1199) 


(2) ਸੂਰਮਾ, ਮਰਦਊਪੁਣੇ ਵਾਲਾ 
“ਪੁਰਥਖੈ ਸੇਵਹਿ ਸੇ ਪੁਰਖ ਹੋਵਹਿ ਜਿਨੀ ਹਉਮੈ ਸਬਦਿ ਜਲਾਈ। ”” 
-ਵਡ ੪, ਵਾਰ ੧੫ਸ, ੩, ੨:੪ (592) 


(3) ਪ੍ਰਮਾਤਮਾ 
“ਪੁਰਖੈ ਪੁਰਖੁ ਮਿਲਿਆ ਗੁਰੁ ਪਾਇਆ ਜਿਨ ਕਉ ਕਿਰਪਾ ਭਈ ਤੁਮਾਰੀ। ? 
-ਸੋਰ ੪, ੭, ੪:੧ (607) 
(4) ਆਦਮੀ, ਮਰਦ, ਇਸਤ੍ਰੀ ਦੇ ਵਿਪਰੀਤ 
“ਇਸਤਰੀ ਪੁਰਖੈ ਖਟਿਐ ਭਾਉ। ”? 
-ਰਾਮ ੩, ੧੧ਸ, ੧, ੧੦੩ (951) 
“ਇਸਤਰੀ ਪੁਰਖੈ ਬਹੁ ਪ੍ਰੀਤਿ ਮਿਲਿ ਮੋਹੁ ਵਧਾਇਆ। ” 
-ਸਾਰ ੪, ਵਾਰ ੩੨੧ (1249) 





2811 


(5) ਗੁਰੂ ਪੁਰਖ ਨੇ 


“ਅਚਰੁ ਚੰਰੈ ਬਿਬੇਕ ਬੁਧਿ ਪਾਏ ਪੁਰੰਖੇ ਪੁਰਖੁ ਮਿਲਾਇ। ”” 
-ਮਲਾ ੩, ਅਸ ੧, ੪:੨ (1276) 


ਪੁਰਖ, ਸ਼ਕਤੀਮਾਲ 


“ਮੁਰਖੋ ਬਿਧਾਤਾ ਏਕੁ ਸੀਧਰੁ ਕਿਉ ਮਿਲਹ ਤੁਝੈ ਉਡੀਣੀਆ। ” 
-ਗਉ ੫. ਛੰਤ ੧, ੧:੩ (247) 


ਪੁਰਖੋਤਮ ---- ਉਤਮ ਪੁਰਖ ਦਾ, ਹਰਿ/ ਵਾਹਿਗੁਰੂ ਦਾ 


“ਐਸੇ ਗਿਆਨ ਪੁਗਟਿਆ ਪੁਰਖੋਤਮ ਕਹੁ ਕਬੀਰ ਰੰਗਿ ਰਾਤਾ। ” 
-ਸਿਰੀ ਕਬ, ੩, ੪:੧ (92) 
ਹੋਰ ਰੂਪ: 
ਪੁਰਖੋਤਮੰ- 
“ਨਹ ਸਮਰਥੰ ਨਹ ਸੇਵਕੰ ਨਹ ਪ੍ਰੀਤਿ ਪਰਮ ਪੁਰਖੋਤਮੰ । (ਉਤਮ/ਸ਼੍ਰੇਸ਼ਟ ਪੁਰਖ 
ਭਾਵ ਪ੍ਰਭੂ) 
ਰਹ -ਸਸ ੫, ੨੨੧ (1356) 
ਪੁਰਖੋਤਮੁ- 
“ਹਰਿ ਹਰਿ ਨਾਮੁ ਭਜਿਓ ਪੁਰਖੋਤਮੁ ਸਭਿ ਬਿਨਸੇ ਦਾਲਦ ਦਲਘਾ। ” 
-ਸੂਹੀ ੪, ੨, ੧:੧ (731) 


ਪੁਰਖੋਤਮੋ- 
“ਪਰਮ ਜੋਤਿ ਪੁਰਖੋਤਮੋ ਜਾ ਕੈ ਰੇਖ ਨ ਰੂਪ। (ਉਤਮੁ ਪੁਰਖ ਭਾਵ ਪ੍ਰਮਾਤਮਾ ਦੀ) 


-ਬਿਲਾ ਕਬ, ੧੦, ੧:੨ (857) 


(ਫਾ. ਪੁਰਜ਼ਾ) ਟੁਕੜਾ, ਖੰਡ 
“ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ । ”” 
-ਮਾਰੂ ਕਬ, ੧੦, ੨:੨ (1105) 


ਪੁਰੰਦਰੀਏ --- ਪੁਰੀ ਅੰਦਰ ਭਾਵ ਸ਼ਹਿਰ (ਵਸਤੀ) ਅੰਦਰ 


“ਆਨੀਲੇ ਕੁੰਭੁ ਭਰਾਈਲੇ ਉਦਕ ਰਾਜ ਕੁਆਰਿ ਪੁਰੰਦਰੀਏ । ” 
(ਪਤੀ, ਪੁਤਰ, ਕੰਨਿਆ ਆਦਿ ਨਾਲ ਪੂਰੀ ਇਸਤ੍ਰੀ ਮਹਾਨਕੋਸ਼) 
-ਰਾਮ ਨਾਮ, ੧, ੨:੧ (972) 


-ਮਾਝ ੫, ੪੮, ੨:੨ (108) 
“ਤਿਨਿ ਹਰਿ ਧਨੁ ਪਾਇਆ ਜਿਸੁ ਪੁਰਬ ਲਿਖੇ ਕਾ ਲਹਣਾ। (ਪਹਿਲਾਂ ਦੇ ਲਿਖੇ ਭਾਵ 
ਭਾਗਾਂ ਅਨੁਸਾਰ) 

-ਆਸਾ ੫. ੧੮. ੪੯੧ (375) 
(2) ਸ਼ੁਭ ਅਵਸਰ( ਦਸ ਪੁਰਬ ਜਦੋ ਪਰੰਪਰਕ ਤੌਰ ਤੇ ਇਸਨਾਨ ਕਰਨਾ ਚੰਗਾ 
ਮੰਨਿਆ ਜਾਂਦਾ ਹੈ) ਉਹ ਹਨ: ਅੱਠੇ, ਚੌਂਦੇ, ਮਸਿਆ, ਸੰਗਰਾਂਦ, ਪੂਰਨਮਾਸ਼ੀ, 
ਉਤਰਾਇਣ, ਦਖਣਾਇਣ, ਵਯ ਤਿਪਾਤ, ਚੰਨ ਤੇ ਸੂਰਜ ਦੇ ਗੁਹਿਣ) 
“ਗੁਰ ਗਿਆਨ ਸਾਚਾ ਥਾਨੁ ਤੀਰਥੁ ਦਸ ਪੁਰਬ ਸਦਾ ਦਸਾਹਰਾ। ” 





2812 


-ਧਨਾ ੧, ਛੰਤ ੧, ੧:੩ (687) 


ਪੁਰਬਾਇਆ -- ਪੁਰਬ (ਸ਼ੁਭ ਅਵਸਰ) ਹੋ ਜਾਂਦੇ ਹਨ ਭਾਵ ਤੀਰਥਾਂ ਦਾ ਫਲ ਪ੍ਰਾਪਤ ਹੋ ਜਾਂਦਾ ਹੈ 


“ਨਾਮੁ ਲੈਤ ਸਗਲ ਪੁਰਬਾਇਆ। ” 
-ਭੈਰ ੫, ੨੫, ੧:੩ (1142) 


-ਮਲਾ ੧, ਵਾਰ ੧:੬ (1279) 


“ਜੈਸਾ ਬੀਜੇ ਸੋ ਲੂਣੈ ਜੇਹਾ ਪੁਰਬਿ ਕਿਨੈ ਬੋਇਆ। ” 
-ਗਉ ੪, ਵਾਰ ੧੬ਸ, ੪, ੧:੭ (309) 
“ਹੇਤੇ ਪਲਚਾਈ ਪੁਰਬਿ ਕਮਾਈ ਮੇਟਿ ਨ ਸਕੈ ਕੋਈ । (ਪਿਛਲੀ, ਪਹਿਲਾਂ ਦੀ) 
-ਵਡ ੩, ਛੰਤ ੬, ੨:੩ (571) 
“ਮਿਲਿ ਸੰਗਿ ਸੋਹੇ ਦੇਖਿ ਮੋਹੇ ਪੁਰਬਿ ਲਿਖਿਆ ਪਾਇਆ। (ਪਹਿਲਾਂ ਦਾ ਭਾਵ ਧੁਰ 
ਦਾ) 
-ਮਲਾ ੫. ਛੰਤ ੧, ੪:੫ (1278) 


(1) ਪੁਰਬਾਂ, ਖਾਸ ਤਿਉਹਾਰਾਂ ਅਥਵਾ ਸ਼ੁਭ ਅਵਸਰਾਂ ਤੇ 
“ਪੁਰਬੀ ਨਾਵੈ ਵਰਨਾਂ ਕੀ ਦਾਤਿ। ” 
-ਬਸੰ ੧, ੩, ੨:੩ (1169) 
(2) ਤਿਉਹਾਰਾਂ ਦੇ ਮੇਲੇ 
“ਅਠਸਠਿ ਤੀਰਥ ਦੇਵੀ ਥਾਪੇ ਪੁਰਬੀ ਲਗੈ ਬਾਣੀ । ” 
-ਮਾਝ ੧, ਵਾਰ ੨੬ਸ, ੧, ੧:੧੫ (150) 


“ਏਕੁ ਪੁਰਬੁ ਮੈ ਤੇਰਾ ਦੇਖਿਆ ਤੂ ਸਭਨਾ ਮਾਹਿ ਰਵੰਤਾ। ” 
-ਸੋਰ ੧, ੪, ੩੨ (596) 


“ਪ੍ਰਥਮ ਆਏ ਕੁਲਖੇਤਿ ਗੁਰ ਸਤਿਗੁਰੁ ਪੁਰਬੁ ਹੋਆ। ” 

-ਤੁਖਾ ੪, ਛੰਤ ੪, ੩:੧ (1116) 
(2) ਸ਼ੁਭ ਅਵਸਰ, ਤਿਉਹਾਰ 
“ਨਾਵਣੁ ਪੁਰਬੁ ਅਭੀਚੁ ਗੁਰ ਸਤਿਗੁਰ ਦਰਸੁ ਭਇਆ। ” 

-ਤੁਖਾ ੪, ਛੰਤ ੪, ੧:੧ (1116) 


ਪਿਛਲਾ, ਪੂਰਬਲਾ 
“ਪੁਰਬੇ ਕਮਾਏ ਸੀ ਰੰਗ ਪਾਏ ਹਰਿ ਮਿਲੇ ਚਿਰੀ ਵਿਛੁੰਨਿਆ। ”? 
-ਸਿਰੀ ੫, ਛੰਤ ੨, ੪:੪ (80) 


ਪੁਰਾਇਨਿ---- ਚੌਪਤੀ, ਜਲ ਉਪਰ ਫੈਲਣ ਵਾਲੀ ਇਕ ਸਬਜੀ 


“ਜਲ ਪੁਰਾਇਨਿ ਰਸ ਕਮਲ ਪਰੀਖ। ”” 
-ਗਉ ੧, ੫, ੩:੩ (152) 





2813 


“ਨਾਨਕੁ ਗੁਰ ਵਿਟਹੁ ਵਾਰਿਆ ਜਿਨਿ ਹਰਿ ਨਾਮੁ ਦੀਆ ਮੇਰੇ ਮਨ ਕੀ ਆਸ 
ਪੁਰਾਈ। ” 
-ਵਡ ੪, ਵਾਰ ੫:੫ (588) 

ਹੋਰ ਰੂਪ: 
ਪੁਰਾਈਆ- 
“ਹਉ ਸੁਤੀ ਹੋਇ ਅਚਿੰਤ ਮਨਿ ਆਸ ਪੁਰਾਈਆ। ” (ਪੂਰੀ ਹੋਈ) 

-ਫੁਨ ੫, ੪:੩ (1362) 
ਪੁਰਾਈਐ- 
“ਆਸਾ ਇਤੀ ਆਸ ਕਿ ਆਸ ਪੁਰਾਈਐ। ”(ਪੂਰੀ ਕਰਨੀ ਚਾਹੀਦੀ ਹੈ ਪੂਰੀ ਕਰੋਂ) 

-ਫੁਨ ੫. ੫੧ (1362) 


(1) ਹਿੰਦੂਆਂ ਦੇ ਧਾਰਮਿਕ ਗ੍ਰੰਥ, ਪ੍ਰਸਿੱਧ 18 ਹਨ 
“ਆਖਿਹ ਵੇਦ ਪਾਠ ਪੁਰਾਣ। ” 
-ਜਪੁ ੧, ੨੬:੧੧ (5) 
(2) ਪ੍ਰਾਚੀਨ ਪ੍ਰਸੰਗ ਤੇ ਇਤਿਹਾਸ 
“ਪੋਥੀ ਪੁਰਾਣ ਕਮਾਈਐ। ?” 
-ਸਿਰੀ ੧, ੩੩, ੨:੧ (25) 
(1) ਬੋਲਾ, ਕੰਮਜੋਰ 
“ਦਿਨ ਥੋੜੜੇ ਥਕੇ ਭਇਆ ਪੁਰਾਣਾ ਚੋਲਾ।” 
-ਸਿਰੀ ੧, ੨੪, ੧":੨ (23) 
“ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ । ”” 
-ਆਸਾ ੧, ਵਾਰ ੧ਪਸ, ੧, ੨੫ (471) 
ਹੋਰ ਰੂਪ: 
ਪੁਰਾਣੀ- 
“ਏਹੁ ਜੋਬਨੁ ਸਾਸੁ ਹੈ ਦੇਹ ਪੁਰਾਣੀ । (ਬੋਧੀ, ਕੰਮਜ਼ੋਰ) 
-ਮਾਰੂ ੧, ਸੋਲ ੬, ੫:੨ (1025) 
(2) ਹਿੰਦੂਆਂ ਦੇ ਧਾਰਮਿਕ ਗ੍ਰੰਥ 
“ਸਪਤ ਦੀਪ ਸਪਤ ਸਾਗਰਾ ਨਵ ਖੰਡ ਚਾਰਿ ਵੇਦ ਦਸ ਅਸਟ ਪੁਰਾਣਾ। ”? 
-ਸਿਰੀ ੪, ਵਾਰ ੪:੧ (84) 


ਹੋਰ ਰੂਪ: 
ਪੁਰਾਣੀ- 
“ਪੂਰਨ ਪੁਰਖ ਅਚੁਤ ਅਬਿਨਾਸੀ ਜਸੁ ਵੇਦ ਪੁਰਾਣੀ ਗਾਇਆ। ”” (ਪੁਰਾਣਾਂ 
ਦੁਆਰਾ) 


-ਸੂਹੀ ੫, ੧੦, ੧:੫ (783) 
ਪੁਰਾਣੂ- 
“ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ । ” 
-ਜਪੁ ੧, ੨੧:੧੧ (40) 





2814 


“ਕਥਾ ਪੁਰਾਤਨ ਇਉ ਸੁਣੀ ਭਗਤਨ ਕੀ ਬਾਨੀ । ”” 

-ਬਿਲਾ ੫, ੫੬, ੩:੧ (815) 
ਹੋਰ ਰੂਪ: 
ਪੁਰਾਤਨੁ- 
“ਜੋ ਜੋ ਤਰਿਓ ਪੁਰਾਤਨੁ ਨਵਤਨੁ ਭਗਤਿ ਭਾਇ ਹਰਿ ਦੇਵਾ। (ਪੁਰਾਣੇ ਸਮੇ) 

-ਸਾਰ ੫, ੭੫, ੨:੧ (1219) 
(1) ਹਿੰਦੂਆਂ ਦੇ ਧਾਰਮਕ ਗ੍ਰੰਥ, ਵੇਖੋ “ਪੁਰਾਣ” 
“ਬੇਦ ਪੁਰਾਨ ਸਾਧ ਮਗ ਸੁਨਿ ਕਰਿ ਨਿਮਖ ਨ ਹਰਿ ਗੁਨ ਗਾਵੈ । ” 

-ਗਉਂ ੯, ੬, ੧":੨ (220) 


ਹੋਰ ਰੂਪ: 
ਪੁਰਾਨਾ- 
“ਅਖਰ ਸਾਸਤੁ ਸਿੰਮਿ੍‌ਤਿ ਪੁਰਾਨਾ। ? 


-ਗਉ ੫. ਬਾਅ ੫੪:੩ (261) 
(2) ਪੁਰਾਣਾ, ਪਹਿਲਾਂ ਤੋ 
“ਹਰਿ ਹਰਿ ਰਸੁ ਪਾਇਆ ਗੁਰਮਤਿ ਹਰਿ ਧਿਆਇਆ ਧੁਰਿ ਮਸਤਕਿ ਭਾਗ ਪੁਰਾਨ 
ਜੀਉ।” 
-ਆਸਾ ੪, ਛੰਤ ੧੨, ੧੨ (446) 
(1) ਹਿੰਦੂਆਂ ਦੇ ਧਾਰਮਿਕ ਗ੍ਰੰਥ, ਵੇਖੋ “ਪੁਰਾਨ” (1) 
ਹੋਰ ਰੂਪ: 
ਪੁਰਾਨਾਂ - 
“ਜਬ ਤੁਮ ਸੁਨਿ ਲੇ ਬੇਦ ਪੁਰਾਨਾਂ। ? 
-ਆਸਾ ਕਬ, ੩੬, ੧:੧ (484) 
ਪੁਰਾਨੂ- 
“ਤੈ ਨਰ ਕਿਆ ਪੁਰਾਨੁ ਸੁਨਿ ਕੀਨਾ। ”” 
-ਸਾਰ ਪਰ, ੧, ੧":੧ (1253) 
(2) ਬੋਦਾ, ਕੰਮਜ਼ੋਰ 
“ਕਾਮ ਚੋਲਨਾ ਭਇਆ ਹੈ ਪੁਰਾਨਾ ਗਇਆ ਭਰਮੁ ਸਭੁ ਛੂਟੀ। ” 
-ਆਸਾ ਕਬ, ੨੮, ੨੨ (483) 
(3) ਪੂਰਬਲਾ, ਪਹਿਲਾ, ਵੇਖੋ “ਪੁਰਾਨ” (2) 
“ਜਿਨ ਮਨਿ ਪ੍ਰੀਤਿ ਲਗੀ ਹਰਿ ਕੇਰੀ ਤਿਨ ਧੁਰਿ ਭਾਗ ਪੁਰਾਨਾ। ” 
-ਜੈਤ ੪, ੩, ੩੧ (697) 





2815 


-ਮਾਰੂ ੧, ਸੋਲਾ ੧੩, ੧੨ (1033) 


ਚੌਪਤੀ, ਪਾਣੀ ਵਿਚ ਉਗਦੇ ਇਕ ਬੂਟੇ ਦੇ ਪਤੇ 
“ਜਹ ਉਪਜੈ ਬਿਨਸੈ ਤਹੀ ਜੈਸੇ ਪੁਰਿਵਨ ਪਾਤ। ” 
-ਬਿਲਾ ਕਬ, ੧੦, ੨੨ (857) 


“ਸਿਵ ਪੁਰੀ ਬ੍ਰਹਮ ਇੰਦੂ ਪੁਰੀ ਨਿਹਚਲੁ ਕੋ ਥਾਉ ਨਾਹਿ।” 
-ਗਉ ੫. ੧੫੮", ੩:੧ (214) 
ਹੋਰ ਰੂਪ: 
ਪੁਰੀਆ- 
“ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ। "(ਦੇਸਾਂ ਨੂੰ ਆਪਣੇ ਵਸ ਕਰ 
ਲਵਾਂ) 
-ਜਪੁ ੧, ੧:੩ (1) 
“ਨਾਮ ਦੇ ਧਾਰੇ ਪੁਰੀਆ ਸਭ ਭਵਨ। ” 
-ਗਉ ੫. ਸੁਖ ੧੬, ੫:੭ (284) 
(2) ਦੁਆਰਕਾ ਪੁਰੀ 
“ਕਾਸੀ ਕਾਂਤੀ ਪੁਰੀ ਦੁਆਰਾ। ” 
-ਮਾਰੂ ੧, ਸੋਲਾ ੨, ੯:੨ (1022) 


(1) ਲੋਕ, ਵੇਖੋ “ਪੁਰੀ” (1) 
(2) ਪੂਰੀ, ਸੰਪੂਰਨ 
“ਗਜ ਨਵ ਗਜ ਦਸ ਗਜ ਇਕੀਸ ਪੁਰੀਆ ਏਕ ਤਨਾਈ। ” 
-ਗਉ ਕਬ, ੫੪, ੧:੧ (335) 
(3) ਨਲੀਆਂ 
“ਛੂਟੇ ਕੂੰਡੇ ਭੀਗੇ ਪੁਰੀਆ ਚਲਿਓ ਜੁਲਾਹੋ ਰੀਸਾਈ। ” 
-ਗਉ ਕਬ, ੫੪, ੩:੨ (335) 
(4 ਪੁੜੀ 
“ਕਬੀਰਾ ਧੂਰਿ ਸਕੇਲਿ ਕੈ ਪੁਰੀਆ ਬਾਂਧੀ ਦੇਹ। ” 
-ਸਲੋ ਕਬ, ੧੭੮੧ (1374) 


“ਖੰਡੀ ਬ੍ਰਹਮੰਡੀ ਪਾਤਾਲੀ ਪੁਰੀਈ ਤ੍ਰਿਭਿਵਣ ਤਾੜੀ ਲਾਈ ਹੇ। ”” 
-ਮਾਰੂ ੧, ਸੋਲਾ ੩, ੧੦:੩ (1023) 


-ਧਨਾ ਨਾਮ, ੪, ੧੧ (693) 


(1) ਭਰਿਆ ਹੋਇਆ, ਪੂਰਾ ਮੁਕੰਮਲ 
“ਢਾਲੀਸੀ ਪੁਰੁ ਹੋਇ ਪਚਾਸੀ ਪਗੁ ਖਿਸੈ ਸਠੀ ਕਾ ਬੋਢੇਪਾ ਆਵੈ । ”” 
-ਮਾਝ ੧, ਵਾਰ ੧ਸ, ੧, ੩:੨ (138) 





2816 


“ਤੂੰ ਪੁਰੁ ਸਾਗਰੁ ਮਾਣਕ ਹੀਰੁ । ”” 
ਰਹ -ਆਸਾਂ ੧, ਅਸ ੩, ੫:੧ (412) 
(2) ਪੂਰਨ ਕਰਕੇ 
“ਪੁਰਿ ਕਰਿ ਕਾਇਆ ਕਪੜੁ ਪਹਿਰਾ ਧੋਵਾ ਸਦਾ ਕਾਰਿ। ? 
-ਮਾਝ ੧, ਵਾਰ ੪ਸ, ੧, ੧:੩ (1319) 


“ਜੈਸੇ ਪੁੰਰੈਨ ਪਾਤ ਰਹੈ ਜਲ ਸਮੀਪ ਭਨਿ ਰਵਿਦਾਸ ਜਨਮੇ ਜਗਿ ਓਇ। ” 
-ਬਿਲਾ ਰਵਿ, ੨, ੩:੨ (858) 
ਚੱਕੀ ਦੇ ਹੇਠਲਾ ਤੇ ਉਪਰਲਾ ਪੱਥਰ 
“ਦੁਇ ਪੁੜ ਚਕੀ ਜੋੜਿ ਕੈ ਪੀਸਣ ਆਇ ਬਹਿਠੁ । ” 
-ਮਾਝ ੧, ਵਾਰ ੧੧ਸ, ੧, ੧:੩ (142) 
“ਦੁਇ ਪੁੜ ਜੋੜਿ ਵਿਛੋੜਿਅਨੁ ਗੁਰ ਬਿਨੁ ਘੋਰੁ ਅੰਧਾਰੋ। (ਭਾਵ ਜ਼ਮੀਨ ਅਸਮਾਨ) 
-ਵਡ ੧, ਅਲਾ ੩, ੧:੩ (580) 


“ਪੁੜੁ ਧਰਤੀ ਪੁੜੁ ਪਾਣੀ ਆਸਣੁ ਚਾਰਿ ਕੁੰਟ ਚਉਬਾਰਾ। ” 
-ਸੋਰ ੧, ੪, ੧:੧ (596) 


“ਅੰਤਰਿ ਅਗਨਿ ਨ ਗੁਰ ਬਿਨੁ ਬੂਝੈ ਬਾਹਿਰ ਪੂਅਰ ਤਾਪੈ। ” 
-ਮਾਰੂ ੧, ਅਸ ੭, ੩:੧ (1013) 


ਹੋਰ ਰੂਪ: 
ਪੂੰਅਰ- 
““ਪੂੰਅਰ ਤਾਪ ਗੇਰੀ ਕੇ ਬਸਤ੍ਹਾ। ” 
-ਪ੍ੁਭਾ ੫, ਅਸ ੨, ੪੯੧ (1348) 


(1) ਪੁਕਾਰ, ਕੂਕ ਕੂਕ ਕੇ ਸ਼ਿਕਾਇਤ ਕਰਨੀ, ਦੁਖ ਭਰਿਆ ਚੀਕ ਚਹਾੜਾ, ਫਰਿਆਦ 
“ਮਨ ਭੁਖਾ ਭੁਖਾ ਮਤ ਕਰਹਿ ਮਤ ਤੂ ਕਰਹਿ ਪੂਕਾਰ । ” 
-ਸਿਰੀ ੩, ੩੬, ੫:੧ (27) 
“ਜਮ ਦਰਿਬਾਧੇ ਮਾਰੀਅਹਿ ਕੂਕ ਨ ਸੁਣੈ ਪੂਕਾਰ। ” 
ਮੇ ਰਹ -ਸਿਰੀ ੩, ਅਸ ੨੫, ੫:੨ (69) 
“ਤੁ ਆਪੇ ਸਭੁ ਕਿਛੁ ਜਾਣਾ ਕਿਸੁ ਆਗੈ ਕਰੀ ਪੁਕਾਰ । ”” 
੍‌੍ ਨ -ਮਲਾ ੩, ੩, ੩:੩ (1258) 
(2) ਉਚੀ ਉਚੀ ਪੜ੍ਹ ਕੇ ਸੁਣਾਉਣਾ 
“ਲੋਭੀ ਅਨ ਕਉ ਸੇਵਦੇ ਪੜਿ ਵੇਦਾ ਕਰੈ ਪੂਕਾਰ । ” 
-ਸਿਰੀ ੩, ੪੩, ੩:੨ (30) 


ਪੂਕਾਰੰਤਾ ---- ਪੁਕਾਰਦਾ, ਫਰਿਆਦ ਕਰਦਾ, ਚੀਕ ਚਹਾੜਾ ਪਾਂਦਾ ਰਹਿੰਦਾ 
“ਘੂਕਾਰੰਤਾ ਅਜਾਣੰਤਾ। ”” 





2817 


-ਸਾਰ ੪, ਵਾਰ ੧੩ਸ, ੧, ੧:੨ (1242) 


ਪੂਕਾਰਦਾ ---- ਚੀਕਦਾ ਭਾਵ ਲੋਚਦਾ 
“ਬਾਬੀਹਾ ਜਿਸ ਨੌ ਤੂ ਪੂਕਾਰਦਾ ਤਿਸ ਨੌ ਲੋਚੈ ਸਭੁ ਕੋਇ। ” 
-ਮਲਾ ੧, ਵਾਰ ੭ਸ, ੩. ੧:੧ (1281) 


“ਪੂਕਾਰਨ ਕਉ ਜੋ ਉਦਮੁ ਕਰਤਾ ਗੁਰੁ ਪਰਮੇਸਰੁ ਤਾ ਕੋ ਮਾਰੈ। ” 
-ਸਾਰ ੫, ੬੮, ੧"੨ (1217) 


“ਜਮਪੁਰਿ ਬਧੇ ਮਾਰੀਅਨਿ ਕੋ ਸੁਣੈ ਨ ਪੂਕਾਰਾ। ” 
-ਗੂਜ ੩, ਵਾਰ ੧੨:੪ (513) 


-ਗਉ ੫, ਬਾਅ ੪੮:੨ (260) 


“ਕਬੀਰੁ ਪੂੰਗਰਾ ਰਾਮ ਅਲਹ ਕਾ ਸਭ ਗੁਰ ਪੀਰ ਹਮਾਰੇ । ” 
-ਪ੍ਰਭਾ ਕਬ, ੨, ੫੭੨ (1349) 


“ਨ ਹਉ ਤੇਰਾ ਪੂੰਗੜਾ ਨ ਤੂ ਮੇਰੀ ਮਾਇ। ” 


-ਭੈਰ ਨਾਮ, ੧੦, ੭੧ (1165) 


(1) ਪੁਛ, ਪੁਛਣਾ, ਪੁਛਪਾਛ 
“ਆਗੈ ਪੁਛ ਨ ਹੋਵਈ ਜਿਸੁ ਬੇਲੀ ਗੁਰੁ ਕਰਤਾਰੁ । ? 
੍‌੍ -ਸਿਰੀ ੧, ਅਸ ੧੫, ੨੨ (62) 
(2) ਦੁੰਮ, ਪੂਛਲ 
“ਸੁਆਨ ਪੁਛ ਜਿਉ ਹੋਇ ਨ ਸੁਧੋ ਕਹਿਓ ਨ ਕਾਨ ਧਰੈ। ” 
੍‌੍ ੍‌੍ -ਦੇਵ ੯, ੧, ੨:੧ (536) 


“ਕਿਸੁ ਹਉ ਸੇਵੀ ਕਿਆ ਜਪੁ ਕਰੀ ਸਤਗੁਰ ਪੂਛਉ ਜਾਇ। ”” 

-ਸਿਰੀ ੩, ੫੪, ੧:੧ (34) 
“ਸੁਣਿ ਸੁਆਮੀ ਅਰਦਾਸਿ ਹਮਾਰੀ ਪੂਛਉ ਸਾਚੁ ਬੀਚਾਰੋ । (ਪੁਛਦਾ ਹਾਂ) 

-ਰਾਮ ੧, ਸਿਗੋ ੬:੧ (938) 
ਹੋਰ ਰੂਪ: 
ਪੂਛਉਗੀ- 
“ਜਿਨੀ ਸਖੀ ਸਹੁ ਰਾਵਿਆ ਤਿਨ ਪੂਛਉਗੀ ਜਾਏ । ” 

-ਤਿਲੰ ੧, ਅਸ ੧, ੫:੧ (725) 





2618 


“ਜਮ ਦੁਆਰ ਜਬ ਪੂਛਸਿ ਬਵਰੇ ਤਬ ਕਿਆ ਕਹਸਿ ਮੁਕੰਦਾ। ” 
-ਆਸਾ ਕਬ, ੨੬, ੧੨ (482) 


“ਹਮ ਪੂਛਹ ਹਮ ਪੂਛਹ ਸਤਿਗੁਰ ਪਾਸਿ ਬੇਨੰਤੀ। ” 
-ਵਡ ੪, ਛੰਤ ੪, ੧:੨ (574) 
ਹੋਰ ਰੂਪ: 
ਯੂਛਰੁੰ- 
“ਪੜਿਐ ਮੈਲੁ ਨ ਉਤਰੈ ਪੂਛਹੁ ਗਿਆਨੀਆ ਜਾਇ। ”(ਪੁਛ ਲਵੋ) 
-ਸਿਰੀ ੩, ੬੪, ੧:੪ (39) 
“ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ। ”(ਪੁਛੋ) 
-ਆਸਾ ੧, ੩, ੧”:੧ (349) 


-ਬਸੰ ਕਬ, ੧, ੧੨ (1196) 


“ਤਬ ਚਿਤ੍ਰ ਗੁਪਤ ਕਿਸੁ ਪੂਛਤ ਲੇਖਾ। ” 
-ਗਉ ੫. ਸੁਖ ੨੧, ੩:੬ (291) 
“ਗੁਰਚਰਣ ਲਾਗਿ ਹਮ ਬਿਨਵਤਾ ਪੂਛਤ ਕਹ ਜੀਉ ਪਾਇਆ। "(ਪੁਛਦਾ ਹਾਂ) 
-ਆਸਾ ਕਬ, ੧, ੧:੧ (475) 
ਹੋਰ ਰੂਪ: 
ਪੂਛਤਾ- 
“ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ। ” 
-ਗਉਂ ੪, ੪੯, ੪:੨ (167) 


“ਗੁਰ ਸਤਿਗੁਰ ਪਾਸਹੁ ਹਰਿ ਗੋਸਟਿ ਪੂਛਾਂ ਕਰਿ ਸਾਂਝੀ ਹਰਿ ਗੁਣ ਗਾਵਾਂ। ” 
-ਵਡ ੪, ੩, ੫:੨ (562) 


“ਸੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ। ” 
-ਸਿਰੀ ੧, ੧, ੧੯੩੨ (14) 
“ਹਰਿ ਜੋ ਕਿਛੁ ਕਰੇ ਸੁ ਆਪੇ ਆਪੇ ਓਹੁ ਪੁਛਿ ਨ ਕਿਸੇ ਕਰੈ ਬੀਚਾਰਿ। ? 
੍‌੍ -ਭੈਰ ੪, ੫, ੪:੧ (1135) 
(2) ਪੂਛਲ, ਪੂਛ 
“ਅਪਨਾ ਆਪੁ ਤੁ ਕਬਹੁ ਨ ਛੋਡਸਿ ਸੁਆਨ ਪੁਛਿ ਜਿਉ ਰੇ।” 
ਸੁ ੍‌੍ -ਮਾਰੂ ੧, ੪, ੪੨੨ (990) 


੪੬ ੨ 


ਗੁਰੂ ਪੂਛਿਆ ਆਪਣਾ ਸਾਚਾ ਬੀਚਾਰੀ ਰਾਮ। ” 





4616 


-ਆਸਾਂ ੧, ਛੰਤ ੫, ੨੨ (439) 


“ਪਾੜ ਪੜੋਸਣਿ ਪੂਛਿਲੇ ਨਾਮਾ ਕਾ ਪਹਿ ਛਾਨਿ ਛਵਾਈ ਹੋ। ” 
-ਸੋਰ ਨਾਮ, ੨, ੧:੧ (657) 


“ਜਾਤਿ ਜਨਮੁ ਨਹ ਪੁਛੀਐ ਸਚ ਘਰੁ ਲੇਹੁ ਬਤਾਇ। ”” 
-ਪ੍ਭਾ ੧, ੧੦, ੪:੧ (1330) 
“ਤੈ ਸਹ ਬਾਤ ਨ ਪੂਛੀਐ ਕਬਹੁ ਨ ਲਾਈ ਪਾਇ। ””(ਪੁਛੀ, ਪੂਛਦਾਂ) 
-ਸਲੋ ਕਬ, ੬੫:੨ (1367) 
ਪੁਛਣ, ਦਰਿਆਫਤ ਕਰਨ 
“ਕਹੁ ਕਬੀਰ ਗੂੰਗੇ ਗੁੜੁ ਖਾਇਆ ਪੂਛੇ ਤੇ ਕਿਆ ਕਹੀਐ। ” 
-ਗਉ ਕਬ, ੫੧, ੪:੨ (334) 
“ਕਿਸੈ ਨ ਪੂਛੇ ਬਖਸੇ ਆਪਿ। (ਪੁਛਦਾ) 
-ਆਸਾ ੧, ਅਸ ੩, ੪:੪ (412) 
“ਸੰਗਿ ਕੁਸੰਗੀ ਬੈਸਤੇ ਤਬ ਪੂਛੇ ਧਰਮ ਰਾਇ। ”(ਪੁਛੇਗਾ) 
-ਰਾਮ ੫, ਵਾਰ ੨੦ਸ, ੫. ੨:੨ (965) 
ਹੋਰ ਰੂਪ: 
ਪੂਛੈ- 


“ਘਟ ਫੂਟੇ ਕੋਊ ਬਾਤ ਨ ਪੂਛੇ ਕਾਢਹੁ ਕਾਢਹੁ ਹੋਈ । ”(ਪੁਛਦਾ) 
-ਆਸਾ ਕਬ, ੯, ੨:੨ (478) 
“ਮਤ ਹਰਿ ਪੂਛੈ ਕਉਨੁ ਹੈ ਮੇਰੇ ਜਾਤਿ ਨ ਨਾਉ। ”(ਪੁਛ ਲਏ) 
-ਸਲੋ ਕਬ, ੬੦੨ (1367) 


“ਪੁਜ ਲਗੈ ਪੀਰੁ ਆਖੀਐ ਸਭੁ ਮਿਲੈ ਸੰਸਾਰੁ। ”” 
੍‌ -ਸਿਰੀ ੧, ੮, ੨:੧ (17) 
“ਸੇਵਾ ਪੂਜ ਕਰਉ ਤਿਸੁ ਮੂਰਤਿ ਕੀ ਨਾਨਕੁ ਤਿਸੁ ਪਗ ਚਾਟੈ । ” 
-ਗਉ ੫, ੧੩੨", ੫:੨ (208) 
(2) ਪੂਜਯ, ਪੂਜਨਯੋਗ, ਪੂਜਨੀਕ 
“ਜਿਨ ਨਾਨਕੁ ਸਤਿਗੁਰੁ ਪੂਜਿਆ ਤਿਨ ਹਰਿ ਪੂਜ ਕਰਾਵਾ। ”” 
-ਆਸਾ ੪, ਛੰਤ ੧੯, ੨:੪ (450) 
“ਸਰਬ ਪੁਜ ਚਰਨ ਗੁਰ ਸੇਉ।” 
੍‌੍ -ਗੋਂਡ ੫, ੯, ੧:੪ (864) 
(3) ਮਾਨਤਾ 
“ਵਿਣੁ ਪਾਰਸੈ ਪੁਜ ਨ ਹੋਵਈ ਵਿਣੁ ਮਨ ਪਰਚੇ ਅਵਰਾ ਸਮਝਾਏ। ”? 
੍‌੍ -ਗੂਜ ੩, ੭, ੩੧ (491) 
(4) ਪੂਜਿਆ ਜਾਣਾ 
“ਨਾਇ ਤੇਰੈ ਤਰਣਾ ਨਾਇ ਪਤਿ ਪੂਜ। ” 





2820 


=ਪ੍ਰਭਾ ੧, ੧, ੧੧ (1327) 


“ਕਿਸੁ ਹਉ ਪੂਜਉ ਦੂਜਾ ਨਦਰਿ ਨ ਆਈ।” 
-ਗੂਜ ਨਾਮ, ੧, ੩੭੨ (525) 


(1) ਪੁਜਦੇ 
““ਪੂਜਸਿ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ। ” 

-ਗਉ ੫. ਸੁਖ ੩ਸ:੨ (265) 
“ਏਕ ਨ ਪੂਜਸਿ ਨਾਮੈ ਹਰੀ। ”(ਪੁਜਦੀ) 

-ਭੈਰ ਨਾਮ, ੧, ੩੨ (1163) 
(2) ਪੂਜਦੇ ਹਨ 
“ਸਿਲ ਪੂਜਸਿ ਬਗੁਲ ਸਮਾਧੰ। ”” 

-ਆਸਾ ੧, ਵਾਰ ੧੪ਸ, ੧, ੨੨ (470) 


“ਹਰਿ ਨਾਮੁ ਹਮ ਸ੍ਰੇਵਹ ਹਰਿ ਨਾਮੁ ਹਮ ਪੂਜਹ ਹਰਿ ਨਾਮੇ ਹੀ ਮਨੁ ਰਾਤਾ। ” 
-ਵਡ ੪, ਵਾਰ ੧੬:੨ (592) 
ਹੋਰ ਰੂਪ: 
ਪੂਜਹਿ- 
“ਕੋਟਿ ਜਨਾ ਜਾ ਕੈ ਪੂਜਹਿ ਪੈਰਾ। (ਪੂਜਦੇ ਹਨ) 
-ਮਾਝ ੫, ੧੩, ੩੪੨ (98) 
ਪੂਜਰੂ- 
“ਕਾਰਜ ਸਭਿ ਸਵਾਰਿ ਲੈ ਨਿਤ ਪੂਜਹੁ ਗੁਰ ਕੇ ਪਾਵ ਜੀਉ। (ਪੂਜਾ ਕਰੋ) 
-ਮਾਝ ੫, ਅਸ ੩੮, ੫:੩ (132) 


੫ 


“ਪ੍ਰਭ ਪੂਜਹੋ ਨਾਮੁ ਅਰਾਧਿ। ”(ਪੂਜਾ ਕਰੋ) 
-ਕਾਨ ੫. ੩੩. ੧”:੧ (1304) 


“ਵਾਹੁ ਵਾਹੁ ਕਰਹਿ ਸੇਈ ਜਨ ਸੋਹਣੇ ਤਿਨ ਕਉ ਪਰਜਾ ਪੂਜਣ ਆਈ। ” 
-ਗੂਜ ੩, ਵਾਰ ੧੪ਸ, ੩, ੨:੪ (514) 
-- ਪੂਜਾ ਕੀਤੇ ਜਾਣ ਦਾ ਅਧਿਕਾਰੀ, ਪੂਜਨਯੋਗ 
“ਸੋਈ ਬ੍ਰਹਮਣੁ ਪੂਜਣਜੁਗਤੁ । ” 
-ਸਲੋ ੧, ੧੬੫ (1411) 


“ਤੂ ਆਪੇ ਠਾਕੁਰੁ ਸੇਵਕੋ ਆਪੇ ਪੂਜੰਤਾ। ” 
-ਮਾਰੂ ੫, ਵਾਰ ੪:੨ (1095) 


“ਦੂਜੈ ਭਾਇ ਅਗਿਆਨੀ ਪੂਜਦੇ ਦਰਗਹ ਮਿਲੈ ਸਜਾਇ। ” 





2821 


-ਸਿਰੀ ੪, ਵਾਰ ੧੩ਸ, ੩, ੨:੨ (88) 


-ਬਸੰ ਰਾਮਾ, ੧, ੧:੩ (1195) 


“ਆਤਮਾ ਰਾਮੁ ਨ ਪੂਜਨੀ ਦੂਜੈ ਕਿਉ ਸੁਖੁ ਹੋਇ। ” 
-ਸਲੋ ੩, ੨੦੧੨ (1414) 


“ਅਸੰਖ ਪੂਜਾ ਅਸੰਖ ਤਪ ਤਾਉ। ” 
ਰਹ -ਜਪੁ ੧, ੧੭੧੨ (3) 
“ਰੂਪ ਕਰੇ ਕਰਿ ਵੇਖੈ ਵਿਗਸੈ ਆਪੇ ਹੀ ਆਪਿ ਪੂਜਾ ਹੇ। (ਪੂਜਾ ਕਰਦਾ ਹੈ) 
-ਮਾਰੂ ੫, ਸੋਲਾ ੩, ੨:੩ (1073) 
(2) ਭਾਵ ਸਤਿਕਾਰ, ਸਨਮਾਨ 
“ਪੂਜਾ ਅਰਚਾ ਬੰਦਨ ਦੇਵਾ ਜੀਉ। ” 
ਨ -ਗਉ ੫, ੧੬੭", ੩:੨ (217) 
(3) ਪੁਜਿਆ ਹੈ 
“ਆਪੇ ਆਪਿ ਨਿਰੰਜਨ ਪੁਜਾ। ? 
ਰਹ -ਮਾਰੂ ੫, ਸੋਲਾ ੧੦, ੧੧:੨ (1081) 
ਪੂਜਾਚਾਰ ---- ਪੂਜਾ ਦਾ ਆਚਾਰ, ਪੂਜਨ ਆਦਿ ਕਰਮ 
“ਸਤਜੁਗਿ ਸਤੁ ਤੇਤਾ ਜਗੀ ਦੁਆਪਰਿ ਪੁਜਾਚਾਰ। ” 
੍‌੍ -ਗਉ ਰਵਿ, ਅਸ ੧, ੧:੧(346) 
ਪੂਜੇ, ਪੂਜਾ ਕੀਤਾ 
“ਪ੍ਰਭ ਨਾਨਕ ਚਰਣ ਪੁਜਾਰਿਆ। ”” 
ਰਹ -ਬਸੰ ੫, ੧੪, ੪:੨ (1184) 
ਪੂਜਾ ਕਰਨ ਵਾਲਾ 
“ਏਕ ਨਾਮ ਕੋ ਥੀਓ ਪੁਜਾਰੀ ਮੋ ਕਉ ਅਚਰਜੁ ਗੁਰਹਿ ਦਿਖਾਇਓ। ” 
ਰਹ -ਗਉ ੫, ੧੩੬", ੧:੨ (209) 


-ਪ੍ਰਭਾ ੫, ੧੦, ੩:੩ (1340) 


“ਜੇ ਓਹੁ ਦੁਆਦਸ ਸਿਲਾ ਪੂਜਾਵੈ। ” 


-ਗੋਂਡ ਰਵਿ, ੨, ੧:੨ (875) 


(1) ਖੂਜਾ ਕਰ 
“ਸੰਚਿ ਹਰਿ ਧਨੁ ਪੂਜਿ ਸਤਿਗੁਰੁ ਛੋਡਿ ਸਗਲ ਵਿਕਾਰ। ” 
-ਸਿਰੀ ੫, ੯੫, ੧੧ (51) 





2822 


(2) ਖੂਜ ਕੇ 
“ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ। ” 
-ਸੋਰ ਕਬ, ੧, ੧੧ (654) 


“ਜਿਨ ਨਾਨਕੁ ਸਤਿਗੁਰੁ ਪੂਜਿਆ ਤਿਨ ਹਰਿ ਪੂਜ ਕਰਾਵਾ। ” 
-ਆਸਾ ੪, ਛੰਤ ੧੯, ੨:੪ (450) 


(1) ਪੂਜਾ ਕੀਤੀ 
“ਗਾਡਰ ਲੇ ਕਾਮਧੇਨੁ ਕਰਿ ਪੂਜੀ। ”” 
-ਗਉ ੫, ੧੬੦, ੩:੧ (198) 
(2) ਪੂੰਜੀ, ਰਾਸ, ਮੂੜੀ 
“ਸਚੁ ਪੂਜੀ ਨਾਮੁ ਦ੍ਰਿੜਾਇ ਪ੍ਰਭ ਵਣਜਾਰੇ ਥਾਰੇ । ”” 
-ਗਉ ੪, ਵਾਰ ੧੪:੨ (308) 


“ਸਾਚੀ ਪੂੰਜੀ ਸਚੁ ਸੰਜਮੋ ਆਠ ਪਹਰ ਗੁਣ ਗਾਉ। ” 
-ਸਿਰੀ ੫, ੮੮, ੧:੩ (48) 
ਪੂਜੀਅਹਿ ---- ਪੂਜਨ ਕਰੀਏ 
“ਤਿਸੁ ਜਨ ਕੇ ਪਗ ਨਿਤ ਪੂਜੀਅਹਿ ਮੇਰੀ ਜਿੰਦੁੜੀਏ ਜੋ ਮਾਰਗਿ ਧਰਮ ਚਲੇਸਹਿ 
ਰਾਮ। ” 
-ਬਿਹਾ ੪, ਛੰਤ ੪, ੩:੩ (540) 


“ਨਵਖੰਡ ਮਧੇ ਪੂਜੀਆ ਅਪਣੈ ਚਜਿ ਵੀਚਾਰਿ। ” 
-ਮਾਰੂ ੩, ਵਾਰ ੧੧ਸ, ੩, ੧੨ (1090) 


“ਨਾਉ ਪੂਜੀਐ ਨਾਉ ਮੰਨੀਐ ਅਖੰਡੁ ਸਦਾ ਸਚੁ ਹੋਇ। ” 
-ਸਿਰੀ ੧, ੮, ੩੩ (17) 


ਪੂਜਨ ਕਰਦਾ ਹੈ, ਪੂਜਦਾ ਹੈ 
“ਜੋ ਚਿਤੁ ਲਾਇ ਪੂਜੇ ਗੁਰ ਮੂਰਤਿ ਸੋ ਮਨ ਇਛੇ ਫਲ ਪਾਵੈ । ” 
-ਗਉ ੪, ਵਾਰ ੮ਸ, ੪, ੧:੪ (303) 


“ਕਰ ਜੋੜਹੁ ਸੰਤ ਇਕਤ੍ਰ ਹੋਇ ਮੇਰੇ ਲਾਲ ਜੀਉ ਅਬਿਨਾਸੀ ਪੁਰਖੁ ਪੂਜੇਹਾ 
ਰਾਮ।” 
-ਬਿਹਾ ੫, ਛੰਤ ੧, ੩:੧ (542) 
(1) ਪੂਜਦਾ/ਪੂਜਨ ਕਰਦਾ ਹੈ 
“ਅਠਿਸਠਿ ਤੀਰਥ ਗੁਰ ਕੀ ਚਰਣੀ ਪੁਜੈ ਸਦਾ ਵਿਸੇਖੁ । ? 
੧ -ਮਾਝ ੧, ਵਾਰ ੨੦ਸ, ੧, ੨:੪ (147) 





2823 


““ਪੂਜੈ ਪ੍ਰਾਣ ਹੋਂਵੈ ਥਿਰੁ ਕੰਧੁ। ”(ਸ੍ਰਾਸ ਸ੍ਰਾਸ ਜਪੇ) 
-ਮਲਾ ੧, ਵਾਰ ੨੪ਸ, ੧, ੨੨ (1289) 
(2) ਪੂਰੀ ਹੋਵੇ, ਪੁਗੇ 
“ਤਾ ਕੀ ਆਸ ਨ ਪੁਜੈ ਕਾਇ। ? 
੍‌੍ -ਗਉ ੫, ੧੩੪, ੩:੨ (192) 
“ਜਿਸ ਕੀ ਪੁਜੈ ਅਉਧ ਤਿਸੈ ਕਉਣੁ ਰਾਖਈ। ”” 
੍‌੍ -ਫੁਨ ੫, ੨੧੧ (1363) 
(3) ਪੁਜਦਾ, ਅਪੜਦਾ, ਤੁਲ ਹੋਣਾ 
“ਰਾਮ ਨਾਮ ਸਰਿ ਅਵਰੁ ਨ ਪੁਜੈ। ? 
੍‌੍ -ਰਾਮ ੧, ਅਸ ੫, ੧:੩ (905) 
“ਅਸੁਮੇਧ ਜਗੁ ਕੀਜੈ ਸੋਨਾ ਗਰਭ ਦਾਨੁ ਦੀਜੈ ਰਾਮ ਨਾਮ ਸਰਿ ਤਊ ਨ ਪੂਜੈ। ” 
-ਰਾਮ ਨਾਮ, ੪, ੧੨ (973) 


ਕਲ 5 
“ਖੋਟੋ ਪੂਠੋ ਰਾਲੀਐ ਬਿਨੁ ਨਾਵੈ ਪਤਿ ਜਾਇ। ” 


-ਪੁਭਾ ੧, ੧੦, ੩੨ (1330) 


“ਮਨਮੁਖੁ ਜਾਣੈ ਆਪਣੇ ਧੀਆ ਪੁਤ ਸੰਜੋਗੁ । ? 
੍‌੍ -ਸਿਰੀ ੧, ਅਸ ੧੫, ੩੧ (63) 
(2) ਪਵਿੱਤਰ 
“ਦਰਗਹ ਅੰਦਰਿ ਪਾਈਐ ਤਗੁ ਨ ਤੁਟਸਿ ਪੁਤ। ” 
੍‌ -ਆਸਾ ੧, ਵਾਰ ੧੫ਸ, ੧, ੨:੩ (471) 


ਦੂ 


“ਜਿਉ ਮਾਤ ਪੂਤਹਿ ਹੇਤੁ । ” 
-ਬਿਲਾ ੫, ਅਸ ੨, ੭੫ (838) 


ਕ੍ਰਿਸ਼ਨ ਜੀ ਨੂੰ ਮਾਰਨ ਲਈ ਕੰਸ ਵਲੋਂ ਭੇਜੀ ਗਈ ਦਾਈ ਜਿਸ ਨੇ ਥਨਾਂ ਨੂੰ ਵਿਹੁ ਲਾ 
ਕੇ ਕ੍ਰਿਸ਼ਨ ਨੂੰ ਦੁੱਧ ਪਿਆਣਾ ਚਾਹਿਆ ਸੀ। 
“ਹਰਿ ਹਰਿ ਕਰਤ ਪੂਤਨਾ ਤਰੀ।” 

-ਗੋਡ ਨਾਮ, ੫, ੩੯੧ (874) 


-ਗੋਂਡ ਨਾਮ, ੫, ੨:੪ (874) 


“ਕਬੀਰ ਮਾਟੀ ਕੇ ਹਮ ਪੂਤਰੇ ਮਾਨਸੁ ਰਾਖਿਓ ਨਾਉ। ” 
-ਸਲੋ ਕਬ, ੬੪੧੧ (1367) 


“ਮਾਈ ਖਾਟਿ ਆਇਓ ਘਰਿ ਪੂਤਾ। ” 





2824 


-ਗੂਜ ੫. ੩, ੧":੧ (495) 
“ਮੂਤਾ ਮਾਤਾ ਕੀ ਆਸੀਸ। ””(ਹੇ ਪੁਤਰਾ) 

-ਗੂਜ ੫, ੪, ੧":੧ (496) 
“ਆਈ ਪੂਤਾ ਇਹੁ ਜਗੁ ਸਾਰਾ। ” (ਭਾਵ ਸੰਤਾਨ) 

-ਬਿਲਾ ੧, ਥਿਤੀ ੧੧:੩ (839) 

ਹੋਰ ਰੂਪ: 
ਪੂਤਿ- 
“ਮੂਤਿ ਪਿਤਾ ਇਕੁ ਜਾਇਆ। ”(ਪੁੱਤਰ ਨੇ) 

-ਸੋਰ ਕਬ, ੬, ੨:੩ (655) 


ਪੂਤੀ- 
““ਸੋਹਾਗਨਿ ਕਿਰਪਨ ਕੀ ਪੂਤੀ। ” (ਪੁਤਰੀ) 


-ਗੋਂਡ ਕਬ, ੮, ੨:੧ (872) 


-ਜਪੁ ੧, ੧੬੧੭ (3) 


-ਗਉ ਕਬ, ਥਿਤੀ ੧੬:੧ (344) 


(1) ਐਨੇ ਯਾਤਰੀ ਜੋ ਇਕ ਵਾਰ ਬੇੜੀ ਉਤੇ ਬੈਠ ਕੇ ਪਾਰ ਲੰਘ ਸਕਣ, ਹੋਰ ਵੇਖੋ 
“ਪੂਰਿ” 
“ਭਗਤੀ ਨਾਮ ਵਿਹੁਣਿਆ ਆਵਹਿ ਵੰਵਹਿ ਪੁਰ। ”? 
੍‌੍ ੍‌੍ -ਸਿਰੀ ੫, ੮੪, ੩:੩ (47) 
“ਭੈ ਵਿਚਿ ਆਵਹਿ ਜਾਵਹਿ ਪੂਰ। ” 
-ਆਸਾ ੧, ਵਾਰ ੪ਸ, ੧, ੧੧੨ (464) 
(2) ਪੂਰਨ 
“ਸੋਈ ਜਪੁ ਜੋ ਪੁਭ ਜੀਉ ਭਾਵੈ ਭਾਣੈ ਪੂਰ ਗਿਆਨਾ ਜੀਉ। ” 
੍‌੍ -ਮਾਝ ੫, ੨੦, ੧:੩ (100) 
“ਨਾਨਕ ਪੂਰ ਕਰੰਮ ਸਤਿਗੁਰ ਚਰਣੀ ਲਗਿਆ। "(ਪੂਰਨ ਭਾਵ ਵੱਡੇ ਭਾਗ ਹਨ) 
-ਜੈਤ ੫, ਵਾਰ ੧੯ਸ, ੫, ੨:੨ (710) 
(3) ਵਿਆਪਕ 
“ਕੀਟ ਹਸਤਿ ਮਹਿ ਪੁਰ ਸਮਾਨੇ । ” 
੍‌੍ -ਗਉ ੫. ਬਾਅ ੧੨੩੫ (252) 
(4) ਪੂਰਿਆਂ ਹੋਇਆ, ਭਰਿਆ ਹੋਇਆ ਭਰਪੂਰ 
“ਭਨਿਤ ਨਾਨਕ ਤਾ ਕਾ ਪੂਰ ਖਜਾਨਾ। ” 
-ਆਸਾ ੫, ੫੭, ੪੧੨ (385) 
(5) ਪੂਰੇ ਹੋਣੇ ਭਾਵ ਪ੍ਰਾਪਤ ਹੋ ਜਾਵੇ 
“ਸੰਤ ਪ੍ਰਸਾਦਿ ਮੇਰੇ ਪੂਰ ਮਨੋਰਥ ਕਰਿ ਕਿਰਪਾ ਭੇਟੇ ਗੁਣਤਾਸ। ”” 
੍‌ =ਟੋਡੀ ੫, ੨੪, ੨੭੧ (716) 





ਨਮ ਇੰ. 


“ਜੋ ਚਾਹਉ ਸੋਈ ਸੋਈ ਪਾਵਉ ਆਸਾ ਮਨਸਾ ਪੁਰਉ ਜਪਿ ਪੂਭ ਕਉ।” 
੍‌੍ -ਜੈਤ ੫, ੩, ੩:੧ (700) 
(2) ਪੂਰਨ 
“ਪੂਰਉ ਪੁਰਖੁ ਰਿਦੈ ਹਰਿ ਸਿਮਰਤ ਮੁਖੁ ਦੇਖਤ ਅਘ ਜਾਹਿ ਪਰੇਰੇ । ” 
-ਸਵ ੪, ਨਲ ੯:੪ (1400) 


<< ਪੂਰਦੇ ਹਨ, ਦੇਂਦੇ ਹਨ 
“ਹਰਿ ਹਰਿ ਉਸਤਤਿ ਕਰੈ ਦਿਨੁ ਰਾਤੀ ਰਖਿ ਰਖਿ ਚਰਣ ਹਰਿ ਤਾਲ ਪੂਰਈਆ। ”” 
-ਬਿਲਾ ੪, ਅਸ ੩, ੫:੨ (835) 


“ਕੇਤੇ ਨਚਹਿ ਮੰਗਤੇ ਗਿੜਿ ਮੁੜਿ ਪੂਰਹਿ ਤਾਲ। ” 

-ਆਸਾ ੧, ਵਾਰ ੪ਸ, ੧, ੨:੩ (464) 
“ਤਿਨ ਘਰਿ ਬ੍ਰਹਮਣ ਪੂਰਹਿ ਨਾਦ । (ਸੰਖ ਪੂਰਦੇ ਭਾਵ ਵਜਾਂਦੇ ਹਨ) 

-ਆਸਾ ੧, ਵਾਰ ੧੬ਸ, ੧, ੨:੩ (471) 


“ਜਨ ਨਾਨਕ ਕੀ ਸਰਧਾ ਪੂਰਹੁ ਠਾਕੁਰ ਭਗਤ ਤੇਰੇ ਨਮਸਕਾਰੇ । ”” 
-ਧਨਾ ੫, ੪੦, ੨੨ (681) 


(1) ਭਰਨ ਵਾਲਾ, ਪੂਰਨ ਕਰਤਾ 
“ਅਪਾਰ ਅਗਮ ਗੋਬਿੰਦ ਠਾਕੁਰ ਸਗਲ ਪੂਰਕ ਪ੍ਰਭ ਧਨੀ । ” 

-ਆਸਾ ੫, ਛੰਤ ੫, ੨:੩ (455) 
ਹੋਰ ਰੂਪ: 


ਚਲੀ > 
“ਇਛਾ ਪੁਰਕੁ ਰਖੈ ਨਿਦਾਨ । ” 

ਰਹ -ਆਸਾਂ ੫, ੨੦, ੧੨ (376) 
(2) ਭਰਪੂਰ 
“ਏਕ ਅਨੇਕ ਬਿਆਪਕ ਪੂਰਕ ਜਤ ਦੇਖਉ ਤਤ ਸੋਈ। ” 

-ਆਸਾ ਨਾਮ, ੧, ੧:੧ (485) 

(3) ਯੋਗਮਤ ਅਨੁਸਾਰ ਪ੍ਰਾਣਾਯਾਮ ਸਮੇ' ਸੁਆਸਾਂ ਨੂੰ ਅੰਦਰ 
“ਰੇਚਕ ਕੁੰਭਕ ਪੂਰਕ ਮਨ ਹਾਠੀ । ” 


-ਮਾਰੂ ੧, ਸੋਲਾ ੨੨, ੧੪੨੨ (1043) 


“ਬ੍ਹਮਣਹ ਸੰਗਿ ਉਧਰਣੰ ਬ੍ਰਹਮ ਕਰਮ ਜਿ ਪੂਰਣਹ। ” 


-ਸਸ ੫, ੬੫:੧ (1360) 


--- ਪੂਰੀਆਂ ਕਰਨ ਵਾਲਾ 
“ਕਾਹੇ ਮਨ ਤੂ ਡੋਲਤਾ ਹਰਿ ਮਨਸਾ ਪੂਰਣਹਾਰ। ” 
-ਰਾਮ ੫. ਵਾਰ ੬ਸ, ੫, ੨:੧ (959) 





2826 


ਹੋਰ ਰੂਪ: 
ਪੂਰਣਹਾਰਾ - 
“ਤੂੰ ਦਇਆਲੁ ਕ੍ਰਿਪਾਲੁ ਕ੍ਰਿਪਾ ਨਿਧਿ ਮਨਸਾ ਪੂਰਣਹਾਰਾ। ” 
-ਸੂਹੀ ੫, ੪੮, ੨੨੧ (747) 
ਸੀ - 
“ਗੁਰੁ ਤੀਰਥੁ ਗੁਰੁ ਪਾਰਜਾਤੁ ਗੁਰੁ ਮਨਸਾ ਪੂਰਣਹਾਰੁ । ” 
੍‌ -ਸਿਰੀ ੫, ੯੯, ੩:੧ (52) 


“ਆਪੇ ਭਾਂਡੇ ਸਾਜਿਅਸੁ ਆਪੇ ਪੂਰਣੁ ਦੇਇ। ” 
-ਆਸਾ ੧, ਵਾਰ ੨੪ਸ, ੧, ੧:੧ (475) 


“ਸਰਬ ਕਲਾ ਪ੍ਰਭ ਪੂਰਣੋ ਮੰਵੁ ਨਿਮਾਣੀ ਥਾਉ। ” 


-ਮਾਝ ੫. ਦਿਨ ੪੧੨ (137) 


(1) ਪੂਰੇ, ਸੰਪੂਰਨ, ਮੁਕੰਮਲ 
“ਪਾਇਆ ਲਾਹਾ ਲਾਭੁ ਨਾਮੁ ਪੂਰਨ ਹੋਏ ਕਾਮ। ” 
-ਸਿਰੀ ੫, ੮੧, ੩:੨ (46) 
“ਗੁਣ ਨਿਧਾਨੁ ਨਵਤਨੁ ਸਦਾ ਪੂਰਨ ਜਾ ਕੀ ਦਾਤਿ। ” 
੍‌੍ -ਸਿਰੀ ੫, ੮੩, ੩:੩ (47) 
“ਪਾਲਹਿ ਅਕਿਰਤਘਨਾ ਪੂਰਨ ਦ੍ਰਿਸ਼ਟਿ ਤੇਰੀ ਰਾਮ। (ਮੁਕੰਮਲ ਭਾਵ ਵੈਰ ਵਿਰੋਧ 
ਮੇਰ ਤੇਰ ਤੋ) 
-ਬਿਹਾ ੫. ਛੰਤ ੮, ੩੨ (547) 
“ਸਦ ਬਲਿਹਾਰਿ ਜਾਉ ਪ੍ਰਭ ਅਪੁਨੇ ਜਿਨਿ ਪੂਰਨ ਪੈਜ ਸਵਾਰੀ। ”(ਪੂਰੀ ਤਰਾਂ) 
-ਸੋਰ ੫, ੨੪, ੩ ੨ (615) 
ਹੋਰ ਰੂਪ: 
ਪੂਰਨੰ- 
“ਖਟ ਲਖ਼ੈਣ ਪੂਰਨੰ ਪੁਰਖਹ ਨਾਨਕ ਨਾਮ ਸਾਧ ਸੂਜਨਹ। (ਪੂਰਨ ਪੁਰਖ) 
-ਸਸ ੫, ੪੦੨੭ (1357) 
(2) ਭਾਵ ਸਫਲ 
“ਸਾਧੂ ਸੰਗਤਿ ਮਨਿ ਵਸੈ ਪੂਰਨ ਹੋਂਵੈ ਘਾਲ। ” 
-ਬਸ ੫. ੯੯, ੧੦੨ (52) 
“ਸੁਣੀ ਬੇਨੰਤੀ ਠਾਕੁਰਿ ਮੇਰੈ ਪੂਰਨ ਹੋਈ ਘਾਲੀ ਜੀਉ । ”(ਸਫਲ ਹੋਈ) 
-ਮਾਝ ੫, ੩੯, ੨:੩ (106) 
(3) ਪੂਰੀ ਕਰ 
“ਹਰਿ ਲੋਚਾ ਪੁਰਨ ਮੇਰੀਆ। ” 
ਉ -ਸਿਰੀ ੫, ਅਸ ੨੯, ੧੫੨ (74) 
“ਭਰਤਾ ਚਿਤਵਤ ਪੁਰਨ ਆਸਾ। ? (ਪੁਰੀ ਹੁੰਦੀ ਹੈ) 
ਰਹ ੍‌੍ -ਮਾਝ ੫, ੨੧, ੩:੨ (100) 





ਨ. 


ਹੋਰ ਰੂਪ: 
ਸਦ ਗਾ 
““ਪਾਛੰ ਕਰੋਤਿ ਅਗੂਣੀਵਹ ਨਿਰਾਸ ਆਸ ਪੂਰਨਹ। ”(ਪੂਰੀ ਕਰਨ ਵਾਲੇ) 
-ਸਸ ੫, ੨੦੧੧ (100) 
(4) ਭਾਵ ਚੰਗੇ 
“ਪੂਰਨ ਭਾਗ ਭਏ ਜਿਸੁ ਪ੍ਰਾਣੀ। ” 
-ਮਾਝ ੫, ੪੭, ੪:੧ (108) 
“ਕਹੁ ਨਾਨਕ ਜਾ ਕੇ ਪੂਰਨ ਭਾਗ। ”” 
ਸਿ -ਗਉ ੫, ੧੫੯, ੪:੧ (198) 
ਹੋਰ ਰੂਪ: 
ਸੀ 
“ਭਾਵੀ ਉਦੋਤ ਕਰਣੰ ਹਰਿ ਰਮਣੰ ਸੰਜੋਗ ਪੁਰਨਹ । ”” 
___-ਜੈਤ ੫, ਵਾਰ ੧ਪਸ, ੫, ੧:੧ (709) 
(5) ਭਾਵ ਪੂਰਨ ਪ੍ਰਭੂ 
“ਮਿਲਿ ਸਾਧੂ ਸਰਣਿ ਗਹੁ ਪੂਰਨ ਰਾਮ ਰਤਨੁ ਹੀਅਰੇ ਸੰਗਿ ਰਾਖੁ । ” 
-ਗਉ ੫, ੧੨੦", ੧":੨ (204) 
(6) ਭਰਿਆ ਭਰਪੂਰ ਭਾਵ ਵਿਆਪਕ 
“ਪੂਰਨ ਸਭਨੀ ਜਾਈ ਜੀਉ। ” 
-ਗਉ ੫, ੧੬੬", ੧:੪ (216) 
“ਜੀਅਨ ਕਾ ਦਾਤਾ ਪੂਰਨ ਸਭ ਠਾਇ। ”” 
-ਧਨਾ ੫, ੨੪, ੨:੧ (677) 
ਹੋਰ ਰੂਪ: 
ਪੂਰਨੰ- 
““ਸੁਭੰਤ ਤੁਯੰ ਅਚੁਤ ਗੁਣਗੂੰ ਪੂਰਨੰ ਬਹੁ ਲੋ ਕ੍ਰਿਪਾਲਾ। ” 
੍‌੍ -ਸਸ ੫, ੫:੧ (1354) 
(7) ਪੂਰੀ ਭਾਵ ਰਝ ਕੇ 
“ਭੋਜਨ ਪੂਰਨ ਰਹੇ ਅਘਾਈ। ”” 
-ਆਸਾ ੫, ੭੯, ੧੨ (390) 
(8) ਭਾਵ ਪੂਰੀ ਤਰਾਂ ਭਰਪੂਰ ਕਰਦਾ ਹੈ ਅਰਥਾਤ ਰਜਾਂਦਾ ਹੈ 
“ਕਹੈ ਧੰਨਾ ਪੂਰਨ ਤਾਹੂ ਕੋ ਮਤ ਰੇ ਜੀਅ ਡਰਾਂਹੀ। ” 
-ਆਸਾ ਧਨਾ, ੩, ੩:੨ (488) 
“ਰਸਨਾ ਏਕ ਅਨੇਕ ਗੁਣ ਪੂਰਨ ਜਨ ਕੀ ਕੇਤਕ ਉਪਮਾ ਕਹੀਐ । (ਭਰਪੂਰ ਹਨ) 
-ਸੋਰ ੫, ੭, ੩੧ (610) 


(1) ਪੂਰਨ/ ਮੁਕੰਮਲ, ਵੇਖੋ “ਪੂਰਨ (1) 
(2)ਵਿਆਪਕ, ਵੇਖੋ ਪੂਰਨ (6) 


(1) ਚੰਗੇ, ਵੇਖੋ “ਪੂਰਨ” (4) ਪੂਰੀ ਕਰਨ ਵਾਲਾ, ਵੇਖੋ “ਪੂਰਨ” (4) 


ਪੂਰਨਹਾਰ---- ਪੂਰੀ ਕਰਨ ਵਾਲਾ 





2828 


“ਸਗਲ ਮਨੋਰਥ ਪੂਰਨਹਾਰ । ” 

-ਭੈਰ ੫, ੫੫, ੨੩ (1152) 
ਹੋਰ ਰੂਪ: 
ਪੂਰਨਹਾਰੀ- 
“ਸਗਲ ਮਨੋਰਥ ਪੂਰਨਹਾਰੀ । ” 

-ਭੈਰ ੫, ੨੬, ੨:੪ (1142) 

ਪੂਰਨਪਦੁ ---- ਪੂਰਨ ਪਦਵੀ, ਉਹ ਆਤਮਕ ਅਵਸਥਾ ਜਿਥੇ ਉਕਾਈ ਦੀ ਸੰਭਾਵਨਾ ਨਹੀਂ' ਹੁੰਦੀ। 

“ਹਰਿ ਸਿਮਰਤ ਪੂਰਨਪਦੁ ਪਾਇਆ। ”” 


-ਗਉ ੫. ੧੩੮, ੩:੧ (193) 


-ਜੈਤ ੫, ੧੧, ੧":੨ (702) 


“ਮੂਰਨਮਾ ਪੂਰਨ ਪ੍ਰਭ ਏਕੁ ਕਰਣ ਕਾਰਣ ਸਮਰਥ । ”” 
-ਗਉਂ ੫. ਥਿਤੀ ੧੬:੧ (300) 


“ਆਸ ਮਨੋਰਥੁ ਪੁਰਨੁ ਹੋਵੈ ਭੇਟਤ ਗੁਰ ਦਰਸਾਇਆ ਜੀਉ। ” 
੍‌੍ -ਮਾਝ ੫, ੩੨, ੨:੩ (104) 
(2) ਸਰਬ ਗੁਣ ਭਰਪੂਰ (ਪ੍ਰਭੂ) 
“ਮੂਰਿ ਰਹਿਓ ਪੂਰਨੁ ਸਭ ਠਾਇ। ” 
-ਗਉ ੫. ਸੁਖ ੧੬, ੪:੬ (284) 


“ਹਰਿ ਰਤਨ ਪਦਾਰਥੋ ਪਰਗਟੋ ਪੂਰਨੋ ਛੋਡਿ ਨ ਕਤਹੂ ਜਾਏ । ” 
-ਆਸਾ ੫, ਛੰਤ ੩, ੨:੪ (454) 


(3) ਮੁਕੰਮਲ, ਸੰਪੂਰਨ 
“ਪੁਰਨੁ ਕਬਹੁ ਨ ਡੋਲਤਾ ਪੂਰਾ ਕੀਆ ਪਭ ਆਪਿ। ” 
ਰਹ ਰਹ -ਗਉ ੫. ਥਿਤੀ ੧੬ਸ:੧ (300) 
(4) ਵਿਆਪਕ, ਭਰਪੂਰ 
“ਨਹ ਦੂਰਿ ਸਦਾ ਹਦੂਰਿ ਠਾਕੁਰੁ ਦਹਦਿਸ ਪੁਰਨੁ ਸਦ ਸਦਾ। ” 
ਰਹ ਰਹ ੍‌ -ਆਸਾ ੫, ਛੰਤ ੭, ੧:੪ (457) 
ਹੋਰ ਰੂਪ: 
ਪੂਰਨੋ- 
“ਜਲਿ ਥਲਿ ਮਹੀਅਲਿ ਪੁਰਨੋ ਅਪਰੰਪਰ ਸੋਈ। ” 
੍‌੍ -ਕਾਨ ੪, ਵਾਰ ੧੩:੧ (1318) 
(5) ਸੰਪੂਰਨਤਾ/ ਪੂਰਨਤਾ ਦੀ ਪਦਵੀ 





“829 


“ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ । ” 
-ਧਨਾ ਰਵਿ, ੧, ੧੨ (694) 


(1) ਸਰਬ ਗੁਣ ਭਰਪੂਰ ਪ੍ਰਭੂ, ਵੇਖੋ “ਪੂਰਨੁ ` (2) 
(2) ਵਿਆਪਕ, ਵੇਖੋ “ਪੂਰਨੁ ` (4) 


(1) ਪਹਿਲਾਂ ਦਾ ਭਾਵ ਰਜ਼ਾ ਤੋ 
“ਮੂਰਬ ਲਿਖਿਆ ਸੁ ਮੇਟਣਾ ਨ ਜਾਏ। (ਭਾਵ ਪ੍ਰਭੂ ਦਾ) 
-ਸਿਰੀ ੪, ਵਾਰ ੧੪ਸ, ੩, ੩:੮ (88) 
(2) ਪਿਛਲਾ, ਪਹਿਲਾ 
“ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖੁ ਰਸਿਕ ਬੈਰਾਗੀ। ” 
-ਗਉ ੫, ੧੧੯”, ੨:੧ (204) 
“ਪੁਰਬ ਜਨਮ ਹਉ ਤਪ ਕਾ ਹੀਨਾ। ” 
੍‌੍ -ਗਉ ਕਬ, ੧੫, ੧:੨ (326) 
(3) ਇਕ ਦਿਸ਼ਾ, ਮਸ਼ਰਕ (ਈਉਸਟ) 
“ਮਤਾ ਕਰੈ ਪਛਮ ਕੈ ਤਾਈ ਪੂਰਬ ਹੀ ਲੈ ਜਾਤ। ” 
-ਗੂਜ ੫, ੫, ੧੧ (496) 


“ਆਇ ਬਨਿਓ ਪੂਰਬਲਾ ਭਾਗੁ । ” 

-ਰਾਮ ੫, ੩੧, ੨:੧ (892) 
ਹੋਰ ਰੂਪ: 
ਪੂਰਬਲੀ- 
“ਪਰਾ ਪੂਰਬਲੀ ਭਾਵਨੀ ਪਰਗਟੁ ਹੋਈ ਆਇ। ”(ਪਹਿਲੀ) 

-ਸਲੋ ਕਬ, ੨੦੭੨ (1375) 
ਪੂਰਬਲੋ- 
“ਮੁਰਬਲੋ ਕ੍ਰਿਤ ਕਰਮੁ ਨ ਮਿਟੈ ਰੀ ਘਰ ਗੇਹਣਿ ਤਾਚੇ ਮੋਹਿ ਜਾਪੀਅਲੇ ਰਾਮ ਚੇ 


2 


ਨਾਮ। ” 
-ਧਨਾ ਤਿਲੋ, ੧, ੬2੧ (695) 


ਪਹਿਲੀ ਭਾਵ ਰਜ਼ਾ ਤੋੱ', ਧੁਰੋ', ਮੁੱਢ ਤੋ” 
“ਪੂਰਬਿ ਲਿਖਤ ਲਿਖੇ ਗੁਰੁ ਪਾਇਆ ਮਨਿ ਹਰਿ ਲਿਵ ਮੰਡਲ ਮੰਡਾ ਹੇ। ” 

-ਗਉ ੪. ਸੋਹ ੪, ੧:੨ (13) 
“ਪੂਰਬਿ ਲਿਖਿਆ ਕਮਾਵਣਾ ਕੋਇ ਨ ਮੇਟਣ ਹਾਰੁ। ” (ਧੁਰੋ' ਲਿਖਿਆ) 

-ਸਿਰੀ ੩, ੩੬, ੩:੪ (27) 


ਪਿਛਲੇ, ਪਹਿਲੇ 
““ਦਾਨੰ ਪਰਾ ਪੂਰਬੇਣ ਭੁੰਚੰਤੇ ਮਹੀਪਤੇ । ” 


-ਸਸ ੫. ੨੪੧੯੧ (1356) 


“ਗੁਰਮੁਖਿ ਪੂਰਾ ਜੇ ਕਰੇ ਪਾਈਐ ਸਾਚੁ ਅਤੋਲੁ। ” 





2830 


-ਸਿਰੀ ੧, ੯, ੧੨ (17) 
“ਸੰਗਤਿ ਮੀਤ ਮਿਲਾਪੁ ਪੁਰਾ ਨਾਵਣੋ । (ਭਾਵ ਸਚਾ, ਅਸਲ) 
੍‌੍ -ਧਨਾ ੧, ਛੰਤ ੧, ੩:੧ (688) 
(2) ਸਫਲ 
“ਸਭ ਕੋ ਤੁਮ ਹੀ ਤੇ ਵਰਸਾਂਵੈ ਅਉਸਰੁ ਕਰਹੁ ਹਮਾਰਾ ਪੁਰਾ ਜੀਉ।” 
_-ਮਾਝ ੫, ੧੮, ੨:੩ (99) 
“ਪੂਰਾ ਮਾਰਗੁ ਪੁਰਾ ਇਸਨਾਨੁ। ”” 
੍‌੍ ੍‌੍ -ਗਉ ੫, ੧੧੫, ੨:੧ (188) 
(3) ਪੂਰਨ/ ਕਾਮਲ ਪ੍ਰਭੂ 
“ਸੇਈ ਪੁਰੇ ਸਾਹ ਜਿਨੀ ਪੁਰਾ ਪਾਇਆ। ” 
੍‌ ੍‌੍ -ਮਾਝ ੧, ਵਾਰ ੧੭ਸ, ੨, ੨੧ (146) 
“ਗੁਰ ਬਿਨੁ ਪੁਰਾ ਕੋਇ ਨ ਪਾਂਵੈ। ” 
੍‌੍ -ਆਸਾ ੧; ਅਸ ੬, ੫:੩ (414) 
(4) ਚੰਗਾ 
“ਕਹੁ ਨਾਨਕ ਜਾ ਕਾ ਪੁਰਾ ਕਰਮ। ” 
੍‌੍ -ਗਉ ੫, ੧੧੫, ੪:੧ (189) 
“ਹਰਿ ਹਰਿ ਹਰਿ ਅਉਖਧੁ ਜਗਿ ਪੁਰਾ ਜਪਿ ਹਰਿ ਹਰਿ ਹਉਮੈ ਮਾਰੀ। (ਉਤਮ) 
੍‌੍ -ਧਨਾ ੪, ੧, ੩੦੨ (667) 


(5) ਪੂਰਨਤਾ, ਪੂਰਨ ਪਦਵੀ 
“ਹਾਰਿ ਪਰੇ ਅਬ ਪੂਰਾ ਦੀਜੈ। ” 


-ਗਉ ਕਬ, ੧੩, ੪:੨ (326) 
(6) ਪੂਰਾ ਹੋਇਆ, ਪ੍ਰਾਪਤ ਹੋਇਆ 
“ਹਰਿ ਮਿਲੇ ਨਰਾਇਣ ਨਾਨਕਾ ਮਾਨੋਰਥ੍ ਪੂਰਾ। ” 
- ਆਸਾ ੫, ਛੰਤ ੩, ੪:੬ (454) 


“ਗੁਰ ਮਨ ਕੀ ਆਸ ਪੂਰਾਈ। ”” 
-ਗਉ ੫, ੧੬੬", ੪:੪ (217) 


-ਗੋਂਡ ੫, ੫, ੨੨ (863) 


(1) ਯਾਤਰੀ ਸਮੂਹ ਜੋ ਇਕ ਵਾਰ ਬੇੜੀ ਵਿਚ ਬੈਠ ਪਾਰ ਜਾ ਸਕਨ 
“ਇਕਿ ਆਵਹਿ ਇਕਿ ਜਾਵਹੀ ਪੁਰਿ ਭਰੇ ਅਹੰਕਾਰਿ। ”” 
੍‌੍ -ਸਿਰੀ ੧, ੧੬, ੧:੨ (20) 
(2) ਭਰੀ, ਵਿਆਪਕ, ਭਰਪੂਰ 
“ਮੇਰੇ ਮਨ ਅਹਿਨਿਸਿ ਪੂਰਿ ਰਹੀ ਨਿਤ ਆਸਾ। ” 
-ਸਿਰੀ ੩, ੪੧, ੧":੧ (29) 
“ਜਲਿ ਥਲਿ ਪੂਰਿ ਰਹਿਆ ਬਨਵਾਰੀ ਘਟਿ ਘਟਿ ਨਦਰਿ ਨਿਹਾਲੇ। ”” 
-ਸਿਰੀ ੫, ਛੰਤ ੨, ੧:੫ (79) 





2831 


“ਦੇਂਦੇ ਤੋਟਿ ਨਾਹੀ ਤਿਸੁ ਕਰਤੇ ਪੂਰਿ ਰਹਿਓ ਰਤਨਾਗਰ ਰੇ। ” 
-ਗਉ ੫. ੧੩੭", ੪:੩ (209) 
(3) ਪੂਰੀ ਕਰੋ, ਹੋਰ ਵੇਖੋ ਪੂਰਿਓ 
“ਮੇਰੀ ਸਰਧਾ ਪੂਰਿ ਜਗਜੀਵਨ ਦਾਤੇ ਮਿਲਿ ਹਰਿ ਦਰਸਨਿ ਮਨੁ ਭੀਜੈ ਜੀਉ। ” 
-ਮਾਝ ੪, ੪, ੧:੩ (95) 
(4) ਪੂਰੀ, ਸੰਪੂਰਨ, ਮੁਕੰਮਲ 
““ਸੁਖਵੰਤੀ ਸਾ ਨਾਰਿ ਸੋਭਾ ਪੂਰਿ ਬਣਾ। ” 
-ਆਸਾ ੫, ਛੰਤ ੭, ੨੨ (457) 
“ਅਭੈ ਪਦ ਪੂਰਿ ਤਾਪ ਤਹ ਨਾਸੇ ਕਹਿ ਕਬੀਰ ਬੀਚਾਰੀ। ”(ਅਭੈ ਪਦਵੀ ਪੂਰਨ 
ਕਰਨ ਨਾਲ) 
-ਕੇਦਾ ਕਬ, ੩, ੪:੧ (1123) 
(5) ਭਰ ਕੇ ਲਿਆਂਦੇ 
“ਜੈਸੇ ਕੁੰਭ ਉਦਕ ਪੂਰਿ ਆਨਿਓ ਤਬ ਓਹ ਭਿੰਨ ਦ੍ਰਿਸਟੋ । ” 
੍‌੍ -ਸਾਰ ੫, ੩, ੪:੧ (1203) 


““ਮਨੋਰਥੁ ਕੋਇ ਨ ਪੂਰਿਓ ਚਾਲੇ ਉਠਿ ਨਿਰਾਸ। ” 
-ਸਲੋ ਕਬ, ੨੦੫੨ (1375) 


ਪੂਰਿਅੜੀ---- ਪੂਰੀ ਕੀਤੀ 
“ਜਨ ਨਾਨਕ ਪੂਰਿਅੜੀ ਮਨਿ ਆਸਾ ਜੀਉ। ” 


-ਗਉ ੪, ੬੯, ੪:੪ (175) 


(1) ਵਿਆਪਕ ਹੈ, ਸਮਾ ਰਿਹਾ ਹੈ 
“ਜਲਿ ਥਲਿ ਮਹੀਅਲਿ ਪੂਰਿਆ ਪ੍ਰਭੁ ਆਪਣੀ ਨਦਰਿ ਨਿਹਾਲਿ। ”” 
-ਸਿਰੀ ੫, ੮੭, ੨੧੨ (48) 
(2) ਭਰਿਆ ਹੋਣਾ,ਭਰਪੂਰ ਹੋਣਾ 
“ਹਰਿ ਅੰਮ੍ਰਿਤਸਰੁ ਗੁਰਿ ਪੂਰਿਆ ਮਿਲਿ ਸੰਗਤੀ ਮਲੂ ਲਹਿ ਜਾਇ। ” 
-ਗਉ ੪, ਕਰ ੧, ੭:੨ (234) 
(3) ਪੂਰਾ ਕੀਤਾ 
“ਸਿਮਰਿ ਸਿਮਰਿ ਦਾਤਾਰੁ ਮਨੋਰਥ ਪੂਰਿਆ। ” 
-ਗੂਜ ੫. ਵਾਰ ੨੧:੧ (524) 
(4) ਪੂਰਨ, ਕਾਮਲ 
“ਸਭ ਇਛ ਪੁੰਨੀ ਆਸ ਪੂਰੀ ਮਿਲੇ ਸਤਿਗੁਰ ਪੂਰਿਆ। ” 
-ਰਾਮ ੩, ਛੰਤ ੩, ੪:੫ (926) 
(5) ਰੋਕ ਲਏ (ਪ੍ਰਾਣ) 
“ਚੰਦ ਸਤ ਭੇਦਿਆ ਨਾਦ ਸਤ ਪੁਰਿਆ ਸੁਰ ਸਤ ਖੋੜਸਾ ਦਤੁ ਕੀਆ। ”” 
੍‌ ੍‌੍ -ਮਾਰੂ ਜੈਦ, ੧, ੧:੧ (1106) 


(1) ਪੂਰਨ, ਕਿਸੇ ਉਨ ਤੋ ਰਹਿਤ 


“ਜਹ ਕਰਣੀ ਤਹ ਪੂਰੀ ਮਤਿ। ”” 
-ਸਿਰੀ ੧, ੩੦, ੩:੩ (25) 





2832 


“ਪੂਰੀ ਰਹੀ ਜਾ ਪੂਰੈ ਰਾਖੀ। (ਪੂਰੀ ਤਰਾਂ, ਚੰਗੀ ਤਰਾਂ, ਪਰਨ ਰੂਪ ਵਿਚ) 
-ਗਉ ੫, ੧੧੪, ੧":੧ (188) 
“ਸਾ ਮਤਿ ਪੂਰੀ ਜਿਤੁ ਹਰਿ ਗੁਣ ਗਾਵੈ । ”(ਸ਼੍ਰੇਸ਼ਟ, ਉਤਮ, ਕਾਮਲ) 
-ਗਉ ੫, ੧੧੬, ੧":੧ (189) 
(2) ਭਾਵ ਸਫਲ ਹੋ ਗਈ 
“ ਭਨਤਿ ਨਾਨਕ ਮੇਰੀ ਪੂਰੀ ਪਰੀ। ”” 
-ਗਉ ੫. ੧੨੩, ੪:੨ (190) 
“ਗੁਰਿ ਪੂਰੈ ਕੀਤੀ ਪੂਰੀ। ” (ਸਫਲਤਾ ਬਖਸ਼ੀ) 
-ਸੋਰ ੫, ੬੦, ੧:੧ (624) 
(3) ਪ੍ਰਾਪਤ ਹੋਈ, ਪੂਰੀ ਹੋਈ 
“ਪੂਰੀ ਆਸਾ ਮਨੁ ਤ੍ਰਿਪਿਤਾਇਆ। ”” 
-ਆਸਾ ੫, ੧੧, ੪:੪ (373) 
(4) ਚੰਗੀ ਤਰਾਂ, ਪੂਰੀ ਤਰਾਂ 
“ਗੁਰਿ ਪੂਰੈ ਪੂਰੀ ਸਭ ਰਾਖੀ ਹੋਏ ਸਰਬ ਦਇਆਲ। ”” 
-ਸੋਰ ੫, ੫੦, ੧੧੨ (621) 
(5) ਸਹੀ, ਠੀਕ 
“ਡੋਰੀ ਪੂਰੀ ਮਾਪਹਿ ਨਾਹੀ ਬਹੁ ਬਿਸਟਾਲਾ ਲੇਹੀ। ” 
-ਸੂਹੀ ਕਬ, ੫, ੨੨ (793) 
(6) ਤਸਲੀ/ਨਿਸ਼ਾ ਹੋ ਗਈ 
“ਭਨਿਤ ਨਾਨਕ ਮੇਰੀ ਪੂਰੀ ਪਰੀ। ” 
-ਗਉ ੫, ੧੨੩, ੪:੨ (190) 
(7) ਭਾਵ ਸਿਰੇ ਚੜੀ 
“ਨਾਨਕ ਸਤਿਗੁਰਿ ਮਿਲਿਐ ਸਭ ਪੂਰੀ ਪਰੀ ਪਈ ਜਿਸ ਨੋ ਕਿਰਪਾ ਕਰੇ ਰਜਾਇ। ” 
-ਸੋਰ ੪, ਵਾਰ ੧੮ਸ, ੩, ੨:੫ (649) 
-੨੮- ਪੂਰੇ ਜਾਂਦੇ/ ਵਜਾਏ ਜਾਂਦੇ ਹਨ 
“ਕੋਟਿ ਪੂਰੀਅਤ ਹੈ ਜਾ ਕੈ ਨਾਦ। ” 
-ਭੈਰ ੫, ਅਸ ੨, ੪:੧ (1156) 
ਪੂਰੀਅਲੇ ---- ਵਿਆਪਕ ਹੈ 
“ਜਾਂਚੈ ਘਰਿ ਦਿਗ ਦਿਸੈ ਸਰਾਇਚਾ ਬੈਕੁੰਠ ਭਵਨ ਚਿਤ੍ੁਸਾਲਾ ਸਪਤ ਲੋਕ ਸਾਮਾਨਿ 
ਪੁਰੀਅਲੇ। ”” 
੍‌੍ -ਮਲਾ ਨਾਮ, ੧, ੧੧ (1292) 


“ਮਨ ਕੀਆ ਇਛਾ ਪੂਰੀਆ ਸਬਦਿ ਰਹਿਆ ਭਰਪੂਰਿ । ”” 
-ਸਿਰੀ ੩, ੫੪, ੨੧ (34) 


“ਜੀਅ ਕੀ ਲੋਚਾ ਪੂਰੀਐ ਮਿਲੈ ਸੁਆਮੀ ਕੰਤੁ । ” 


-ਮਾਝ ੫. ਦਿਨ ੩:੬ (137) 





ਨਹਿ 


“ਤਰਲਾ ਜੁਆਣੀ ਆਪਿ ਭਾਣੀ ਇਛ ਮਨ ਕੀ ਪੂਰੀਏ । ”” 
-ਵਡ ੧, ਛੰਤ ੨, ੮:੩ (567) 


“ਨੀਚਾ ਤੇ ਊਚ ਉਨ ਪੂਰੀਨਾ। ” 
-ਬਿਲਾ ੫, ੧੨, ੩:੧ (804) 


(1) ਬੇੜੀ ਵਿਚ ਇਕ ਸਮੇ' ਬੈਠ ਕੇ ਪਾਰ ਲਗਨ ਵਾਲਾ ਜਨ ਸਮੂਹ 
“ਬਿਨੁ ਸਬਦੈ ਭਰਮਾਈਐ ਦੁਬਿਧਾ ਡੋਬੇ ਪੁਰੁ। ? 
੍‌੍ -ਸਿਰੀ ੧, ੧੫, ੧:੩ (19) 
“ਕੁੜੂ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ । "(ਜਨ ਸਮੂਹ) 
ਰੇ ੍‌੍ ੍‌੍ ____ -ਆਸਾ ੧, ਵਾਰ ੧੦ਸ, ੧, ੧੮ (468) 
(2) ਪੂਰੀ ਕਰੋ 
“ਜੀਵਨ ਸੁਖੁ ਸਭੁ ਸਾਧਸੰਗਿ ਪ੍ਰਭ ਮਨਸਾ ਪੁਰੁ । ” 
੍‌੍ -ਬਿਲਾ ੫, ੪੨, ੨:੨ (811) 


<ਯ 


“ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ। ” 


-ਗਉ ੫. ਸੋਹ ੫, ੪:੧ (13) 
“ਚਰਨ ਸੇਵ ਸੰਤ ਸਾਧ ਕੇ ਸਗਲ ਮਨੋਰਥ ਪੂਰੇ । ”(ਪੂਰੇ ਹੁੰਦੇ ਹਨ, ਸਫਲ ਹੁੰਦੇ 
ਹਨ) 
-ਮਾਝ ੫. ਅਸ ੩੯, ੩੯੧ (133) 
“ਪ੍ਰਭ ਕੈ ਸਿਮਰਨਿ ਕਾਰਜ ਪੂਰੇ। ” 
-ਗਉ ੫. ਸੁਖ ੧, ੭:੧ (263) 
(2) ਪੂਰਨ, ਕਾਮਲ, ਹੋਰ ਵੇਖੋ ਪੂਰੈ““ਜਿਨੀ ਸਚੁ ਵਣੰਜਿਆ ਗੁਰ ਪੂਰੇ ਸਾਬਾਸਿ। ” 
-ਸਿਰੀ ੧, ੧੧, ੪:੨ (18) 
(3) ਪੂਰਨ ਭਾਵ ਸ਼੍ਰੇਸ਼ਟ 
“ਜਿਨਾ ਸਤਿਗੁਰ ਸਿਉ ਚਿਤੁ ਲਾਇਆ ਸੇ ਪੂਰੇ ਪਰਧਾਨ। ”” 
-ਸਿਰੀ ੫, ੮੦, ੧:੧ (45) 
(4) ਭਾਵ ਪੂਰਾ ਪ੍ਰਭੂ 
“ਦੀਦਾਰੁ ਪੂਰੇ ਪਾਇਸਾ। ” 
-ਸਿਰੀ ੪, ਵਾਰ ੨ਸ, ੧, ੨੨ (83) 
“ਨਾਨਕ ਪੂਰਾ ਪਾਇਆ ਪੂਰੇ ਕੇ ਗੁਨ ਗਾਉ। ” 
-ਗਉ ੫. ਸੁਖ ੨੪ਸ:੨ (295) 
(5) ਵਜਾਏ (ਤਾਲ ਪੂਰੇ-ਸੰਗੀਤ ਦੀ ਲੈ ਅਨੁਸਾਰ ਤਾਲੀ ਵਜਾਉਣੀ ਅਥਵਾ ਨਚਨਾ) 
“ਬਹੁ ਤਾਲ ਪੂਰੇ ਵਾਜੇ ਵਜਾਏ। ” 
-ਮਾਝ ੩, ਅਸ ੨੧, ੬:੧ (122) 
“ਪੂਰੇ ਤਾਲ ਜਾਣੈ ਸਾਲਾਹ। ” 
-ਆਸਾ ੧, ੬, ੧":੧ (350) 
“ਅਨਦੁ ਭਇਆ ਨਾਨਕ ਮਨਿ ਸਾਚਾ ਪੂਰਨ ਪੂਰੇ ਨਾਦ। ” 





2834 


-ਸਾਰ ੫, ੬੯, ੨੨ (1218) 
(6) ਭਾਵ ਪੂਰਾ ਗੁਰੂ 
“ਏਕੁ ਨਾਮੁ ਵਸਿਆ ਘਟ ਅੰਤਰਿ ਪੂਰੇ ਕੀ ਵਡਿਆਈ। ” 

-ਰਾਮ ੩, ਅਸ ੫, ੧੨ (912) 

(7) ਭਰੇ, ਭਰਪੂਰ ਕਰੇ 
“ਨਉ ਸਰ ਸੁਭਰ ਦਸਵੈ ਪੂਰੇ। ” 

-ਰਾਮ ੧, ਸਿਗੋ ੫੩:੧ (943) 
(8) ਭਾਵ ਮੁਕਨ ਤੇ 
“ਅਨਿਕ ਜਤਨ ਕਰਿ ਇਹੁਤਨੁ ਰਾਖਹੁ ਰਹੈ ਅਵਸਥਾ ਪੂਰੇ। (ਅਵਸਥਾ ਪੂਰੀ ਹੈ 
ਭਾਵ ਮੁਕਨ ਤੇ) 

-ਕੇਦਾ ਕਬ, ੪, ੨੨ (1124) 


“ਸਤਿਗੁਰ ਕੈ ਬਲਿਹਾਰੈ ਮਨਸਾ ਸਭ ਪੂਰੇਵ। ” 
-ਸਿਰੀ ੫, ੭੫, ੩:੩ (44) 


(1) ਕਾਮਲ/ ਪੂਰਨ 
“ਮੇਰੇ ਠਾਕੁਰ ਪੂਰੈ ਤਖਤਿ ਅਡੋਲੂ । ” 

-ਸਿਰੀ ੧, ੯, ੧":੧ (17) 
“ਸਾਹਿਬੁ ਸੇਵਨਿ੍‌ ਆਪਣਾ ਪੂਰੈ ਸਬਦਿ ਵੀਚਾਰਿ। (ਪੂਰਨ ਗੁਰਸਬਦ ਭਾਵ ਸਰਬ 


-ਗੂਜ ੩, ਵਾਰ ੧੦੨ (512) 


““ਪੂਰੋ ਪੂਰੋ ਆਖੀਐ ਪੂਰੈ ਤਖਤਿ ਨਿਵਾਸ। ” 


-ਸਿਰੀ ੧, ੯, ੪:੧ (17) 
(2) ਪੂਰਨ ਭਾਵ ਠੀਕ 
“ਸਚ ਕਸਵਟੀ ਲਾਈਐ ਤੁਲੀਐ ਪੁਰੈ ਤੋਲਿ। ” 
੍‌੍ -ਸਿਰੀ ੧, ੨੧, ੧੨ (22) 
(3) ਚੰਗੈ 
-ਸਿਰੀ ੩, ੪੧, ੪:੧ (29) 
“ਪੂਰੈ ਭਾਗਿ ਸਤਗੁਰੁ ਮਿਲੈ ਜਾ ਭਾਗੈ ਕਾ ਉਦਉ ਹੋਇ। ”” 
੍‌੍ -ਸਿਰੀ ੩, ੪੬, ੩:੧ (31) 
(4) ਭਾਵ ਪੂਰਮ ਪ੍ਰਭੂ/ ਗੁਰੂ 
“ਪੂਰੈ ਪੂਰਾ ਕਰਿ ਛੋਡਿਆ ਹੁਕਮਿ ਸਵਾਰਣਹਾਰ। ”” 
--.! -ਸਿਰੀ ੪, ਵਾਰ ੧੮ਸ, ੩, ੨:੩ (90) 
(5) ਵਜਾਉਂਦਾ ਹੈ 
““ਸਿੰਡੀ ਸਬਦੁ ਸਦਾ ਧੁਨਿ ਸੋਹੈ ਅਹਿਨਿਸਿ ਪੂਰੈ ਨਾਦੰ। ” 
- ਆਸਾ ੧, ੩੭, ੨੨ (360) 





ਪੀ 


(6) ਨਚਦਾ ਹੈ 
“ਇਸੁ ਮਨ ਆਗੇ ਪੁਰੈ ਤਾਲ। ”” 
੍‌੍ -ਗੋਂਡ ਕਬ, ੧੦, ੨:੩ (872) 
(7) ਪੂਰੀ ਕਰੇ, ਪੁਗਾਵੇ 
“ਸਭ ਆਸਾ ਮਨਸਾ ਪੁਰੈ ਧਾਰੀ। ? 
੍‌੍ -ਮਾਰੂ ੪, ਸੋਲਾ ੨, ੮:੨ (1070) 


ਸੰਪੂਰਨ,ਕਾਮਲ, ਪ੍ਰਬੀਨ, ਵੇਖੋ ਪੂਰੇ (1) 


(ਸੰ.) ਘਾਹ ਦਾ ਬੰਨਿਆ ਗਠਾ, ਮੁਠਾ 
“ਕੇਸ ਜਲੇ ਜੈਸੇ ਘਾਸ ਕਾ ਪੂਲਾ। ” 
-ਗੋਡ ਕਬ, ੨, ੨੨ (870) 


“ਹਰਿ ਕੇ ਭਜਨ ਬਿਨੁ ਬਿਰਥਾ ਪੂਲੂ । ”” 
-ਭੈਰ ੫, ੪੫, ੨:੪ (1149) 
(ਮਹਾਨਕੋਸ਼ ਇਸ ਦੇ ਅਰਥ “ਥੋਥਾ ਦਾਣਾ” ਕਰਦੇ ਹਨ) 


“ਜਿਉ ਜਿਉ ਸਾਹਬੁ ਮਨਿ ਵਸੈ ਗੁਰਮੁਖਿ ਅੰਮ੍ਰਿਤੁ ਪੇਉ। ” 
-ਸਿਰੀ ੧, ੧੬, ੩੨ (20) 
“ਸੁਰਤਿ ਪਿਆਲ ਸੁਧਾ ਰਸੁ ਅੰਮ੍ਰਿਤੁ ਏਹੁ ਮਹਾ ਰਸੁ ਪੇਉ ਰੇ। ”(ਮੈਂ ਪੀਂਦਾ ਹਾਂ) 
-ਰਾਮ ਕਬ, ੧, ੩:੨ (969) 
(ਮਹਾਨਕੋਸ਼ ਇਸ ਦੇ ਅਰਥ ਪੀਣਯੋਗ ਕਰਦਾ ਹੈ) 


ਪੇਈਅੜੈ ---- ਪਿਤਾ ਦੇ ਘਰ, ਪੇਕੇ ਘਰ ਭਾਵ ਇਹ ਲੋਕ 
“ਪੇਈਅੜੈ ਸਹੁ ਸੇਵਿ ਤੂੰ ਸਾਹੁਰੜੈ ਸੁਖਿਵਸੁ। ” 
-ਸਿਰੀ ੫, ੯੩, ੩:੧ (50) 
“ਡੂੰਗਰੁ ਦੇਖਿ ਡਰਾਵਣੋ ਪੇਈਅੜੈ _ਡਰੀਆਸੁ । (ਭਾਵ ਇਸ ਲੋਕ ਵਿਚ) 
-ਸਿਰੀ ੧, ਅਸ ੧੬, ੧:੧ (63) 


ਪਿਤਾ ਦਾ ਘਰ, ਪੇਕਾ ਘਰ, ਇਹ ਲੋਕ 
“ਲਗੀ ਆਵਹਿ ਸਾਹੁਰੈ ਨਿਤ ਨ ਪੇਈਆ ਹੋਇ। ”? 
-ਸਿਰੀ ੧, ੨੪, ੩੨ (23) 


ਹੋਰ ਰੂਪ: 
ਪੇਈਐ- 
“ਨਾਨਕ ਸੁਤੀ ਪੇਈਐ ਜਾਣੁ ਵਿਰਤੀ ਸੰਨਿ । ”(ਪੇਕੇ ਘਰ/ ਇਸ ਲੋਕ ਵਿਚ) 
-ਸਿਰੀ ੧, ੨੪, ੪੧੧ (23) 


(ਫਾ.ਪੇਸ਼) ਸਨਮੁਖ, ਸਾਹਮਣੇ 
“ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ। ” 
“ਭਿਲ ੧, ੧, ੧੧੧ (721) 





2836 


(ਫਾ. ਪੀਰਾਹਨ) ਜਾਮਾ, ਵਸਤਰ, ਕਪੜੇ, ਪਹਿਰਨ, ਚੋਲਾ 
“ਪਨ ਕੋਟਿ ਕਾ ਪੇਹਨੁ ਤੇਰਾ ਸੋਲਹ ਸਹਸ ਇਜਾਰਾ। ” 
-ਭੈਰ ਨਾਮ, ੧, ੨:੧ (1167) 
(ਅ. ਧੈਗੰਬਰ) ਸੁਨੇਹਾ, ਲਿਆਉਣ ਵਾਲਾ 
“ਪੀਰ ਪੈਕਾਂਬਰ ਸਾਲਿਕ ਸਾਦਿਕ ਛੋਡੀ ਦੁਨੀਆ ਥਾਇ ਪਏ । ”? 
-ਆਸਾ ੧, ੩੩, ੨੨ (358) 


“ਬੇਦ ਪੜਹਿ ਸੰਪੂਰਨਾ ਤਤੁ ਸਾਰ ਨ ਪੇਖੰ। ” 
-ਮਾਰੂ ੫, ਵਾਰ ੧੩:੪ (1099) 


-ਗਉ ੫, ੮੭, ੨:੩ (181) 
“ਪ੍ਰਭ ਜੀਉ ਪੇਖਉ ਦਰਸੁ ਤੁਮਾਰਾ। ” (ਵੇਖਾਂ) 
-ਦੇਵ ੫, ੨੦, ੧":੧ (532) 
(2) ਵੇਖਦਾ ਹੈ 
“ਆਗਿਆ ਕਾਰੀ ਸਦਾ ਸੁਖੁ ਭੂੰਚੈ ਜਤ ਕਤ ਪੇਖਉ ਹਰਿ ਗੁਨੀ। ” 
-ਰਾਮ ੫, ੩, ੨:੨ (883) 


-ਗਉ ੫. ਸੁਖ ੬, ੬:੨ (270) 


“ਸਦਾ ਸਹਾਈ ਸੰਤ ਪੇਖਹਿ ਸਦਾ ਹਜੂਰਿ। ” 
-ਆਸਾ ੫, ੧੦੬, ੨੧ (397) 


ਹੋਰ ਰੂਪ: 
ਪੇਖਹੁ- 
“ਆਠ ਪਹਰ ਪ੍ਰਭ ਪੇਖਹੁ ਨੇਰਾ। ”(ਵੇਖੋ) 


-ਗਉ ੫. ਸੁਖ ੨੨, ੫:੭ (293) 


“ ਨੇਤ੍ੀ ਸਤਿਗੁਰੁ ਪੇਖਣਾ ਸੁਵਣੀ ਸੁਨਣਾ ਗੁਰ ਨਾਉ।” 

-ਗੂਜ ੫, ਵਾਰ ੧ੋਸ, ੫, ੧:੨ (517) 
ਹੋਰ ਰੂਪ: 
ਪੇਖਣੋ- 
“ਜਿਉ ਜਲ ਮਾਂਝੈ ਮਾਛਲੋ ਮਾਰਗੁ ਪੇਖਣੋ ਨ ਜਾਈ। ”(ਵੇਖਿਆ) 

-ਗੂਜ ਨਾਮ, ੨, ੨:੨ (525) 

(1) ਵੇਖਣ ਨਾਲ, ਵੇਖ ਕੇ, ਵੇਖਦਿਆਂ ਹੀ, ਦਰਸ਼ਨ ਕਰਦਿਆਂ 
“ਜਿਸੁ ਪੇਖਤ ਕਿਲਵਿਖ ਹਿਰਹਿ ਮਨਿ ਤਨਿ ਹੋਵੈ ਸਾਂਤਿ। ” 





4ਸਤੀ 7 


-ਸਿਰੀ ੫, ੮੩, ੩੧ (47) 
“ਦਰਸਨ ਪੇਖਤ ਸਭ ਦੁਖ ਪਰਹਰਿਆ। ”” 
-ਗਉ ੫. ੧੬੭", ੪੨ (217) 
(2) ਵੇਖਣਾ 
“ਸੋ ਜਨ ਦੁਤਰੁ ਪੇਖਤ ਨਾਹੀ। ”(ਔਖਿਆਈ ਨਹੀਂ ਵੇਖਦਾ) 
-ਰਾਮ ੫, ੫੩, ੧੨ (899) 
ਹੋਰ ਰੂਪ: 
ਪੇਖੰਤ- 
“ਮ੍ਰਿਗੀ ਪੇਖੰਤ ਬਧਿਕ ਪ੍ਰਹਾਰੇਣ ਲਖ ਆਵਧਹ । ( ਵੇਖਿਆ/ਤਾੜਿਆ) 
-ਸਸ ੫, ੬:੧ (1354) 
ਪੇਖਤਾ- 
“ਤਿਆਗੀਐ ਗੁਮਾਨੁ ਮਾਨੁ ਪੇਖਤਾ ਦਇਆਲ ਲਾਲ ਹਾਂ ਹਾਂ ਮਨ ਚਰਨ ਰੇਨ। ? 
-ਕਾਨ ੫. ੩੮, ੧”:੧ (1305) 
ਪੇਖਤੇ- 
“ਜੋ ਸੁਖੁ ਦਰਸਨੁ ਪੇਖਤੇ ਪਿਆਰੇ ਮੁਖ ਤੇ ਕਹਣੁ ਨ ਜਾਇ। (ਵੇਖਣ ਨਾਲ, ਦਰਸ਼ਨ 
ਕਰਨ ਨਾਲ) 
-ਆਸਾ ੫, ਬਿਰ ੨, ੫:੧ (432) 
ਪੇਖੰਤੇ- 
“ਕਤੰਚ ਚਪਲ ਮੋਹਨੀ ਰੂਪੰ ਪੇਖੰਤੇ ਤਿਆਗੰ ਕਰੋਤਿ। ” 


(3) ਵੇਖਦਿਆ ਵੇਖਦਿਆ 
“ਲੂਣੁ ਖਾਇ ਕਰਹਿ ਹਰਾਮਖੋਰੀ ਪੇਖਤ ਨੈਨ ਬਿਦਾਰਿਓ। ” 
-ਮਾਰੂ ੫, ੮, ੧":੨ (1001) 


-ਸਸ ੫, ੧:੩ (1354) 


“ਪੇਖਤ ਮਾਇਆ ਰੰਗ ਬਿਹਾਇ। ”? 
-ਭੈਰ ੫, ੨੮, ੨੧ (1143) 

ਵੇਖਣ ਵਾਲਾ( ਮਹਾਨਕੋਸ਼), ਵੇਖਦਾ ਹੋਇਆ (ਨਿਰਣੈ), ਵੇਖਣ ਨੂੰ (ਦਰਪਣ) 
“ਪੇਖੰਦੜੋ ਕੀ ਭੁਲੁ ਤੁੰਮਾ ਦਿਸਮੁ ਸੋਹਣਾ। ” 

-ਜੈਤ ੫, ਵਾਰ ੧੦ਸ, ੫, ੨:੧ (708) 

ਪੇਖੰਦਿਆ---- ਵੇਖਣ ਨਾਲ ਦਰਸ਼ਨ ਕਰਨ ਨਾਲ 

“ਨਠੜੋ ਦੁਖ ਤਾਪੁ ਨਾਨਕ ਪ੍ਰਭੁ ਪੇਖੰਦਿਆ। ”” 

-ਜੈਤ ੫, ਵਾਰ ੧੬ਸ, ੫, ੨:੨ (709) 


ਹੋਰ ਰੂਪ: 
ਪੇਖੰਦਿਆ- 
“ਲਗੜੀਆਂ ਪਿਰੀਅੰਨਿ ਪੇਖੰਦੀਆ ਨ ਤਿਪੀਆ। ”? 
-ਮਾਰੂ ੫, ਵਾਰ ੨੧ਸ, ੫. ੧:੧ (1101) 


“ਨਾਨਕ ਆਸੜੀ ਨਿਬਾਹਿ ਸਚਾ ਪੇਖੰਦੋ ਸਚੁ ਧਣੀ। ”” 





2838 


-ਜੈਤ ੫, ਵਾਰ ੧੩ਸ, ੫, ੨:੨ (708) 


“ਹਰਿ ਪੇਖਨ ਕਉ ਸਿਮਰਤ ਮਨੁ ਮੇਰਾ। ? 
-ਗਉ ੫. ੧੨੧, ੧:੧ (204) 


-ਗਉ ੫. ਸੁਖ ੧੭, ੧:੩ (285) 


ਪੇਖਨਹਾਰੁ- 
“ਪੇਥੈ ਪੇਖਨਹਾਰੁ ਦਇਆਲਾ ਜੇਤਾ ਸਾਜੁ ਸੀਗਾਰੀ। ? 


-ਰਾਮ ੫, ੭, ੧੨ (884) 


“ਐਸੋ ਇਹੁ ਸੰਸਾਰੁ ਪੇਖਨਾ ਰਹਨੁ ਨ ਕੋਊ ਪਈ ਹੈ ਰੇ।” 
-ਬਿਲਾ ਕਬ, ੧, ੧":੧ (855) 
“ਦਿਵਸ ਚਾਰਿ ਕੋ ਪੇਖਨਾ ਅੰਤਿ ਖੇਹ ਕੀ ਖੇਹ। (ਦਿਖਾਵਾ, ਖੇਡ) 
-ਸਲੋ ਕਬ, ੧੭੮੨ (1374) 
“ਜਿਉ ਸੁਪਨਾ ਅਰੁ ਪੇਖਨਾ ਐਸੇ ਜਗ ਕਉ ਜਾਨਿ। ”? 
-ਸਲੋ ਕਬ, ੨੩੦੧ (1427) 


-ਗਉ ੫, ਅਸ ੩, ੨:੪ (236) 


“ਸੇ ਨੇਤ ਪਰਵਾਣੁ ਜਿਨੀ ਦਰਸਨੁ ਪੇਖਾ। ” 
-ਮਾਝ ੫. ੨੯, ੨੧ (103) 
“ਜੀਵਨੁ ਤਉ ਗਨੀਐ ਹਰਿ ਪੇਖਾ। ” (ਵੇਖਿਆ ਹੋਵੇ) 
-ਸਾਰ ੫. ੮੮. ੧":੧ (1221) 
(2) ਮੈਂ ਵੇਖਾਂ 
“ਕਿਉ ਪੇਖਾ ਪ੍ਰੀਤਮੁ ਕਵਣ ਸੁਕਰਣੀ ਜੀਉ। ”” 
-ਗਉ ੫, ੧੬੬", ੨:੧ (216) 


ਪੇਖਾਗਿਓ ---- ਵੇਖਾਂ 
“ਕਰਹੁ ਕ੍ਰਿਪਾ ਮੋਹਿ ਪ੍ਰਭੂ ਮਿਲਾਵਹੁ ਨਿਮਖ ਦਰਸੁ ਪੇਖਾਗਿਓ। ” 
-ਸਾਰ ੪, ੫, ੩੨ (1204) 


“ਕਹ ਪੇਖਾਰਉ ਹਉ ਕਰਿ ਚਤੁਰਾਈ ਬਿਸਮਨ ਬਿਸਮੇ ਕਹਨ ਕਹਾਤਿ। ”” 
-ਦੇਵ ੫, ੩੫, ੧:੧ (535) 





4849 


“ਬਿਆਪਤ ਧਨ ਨਿਰਧਨ ਪੇਖਿ ਸੋਭਾ। ”” 
-ਗਉਪ, ੮੮, ੧:੩ (182) 
ਹੋਰ ਰੂਪ: 
ਪੇਖਿਓ- 
“ਗੁਰ ਕੈ ਬਚਨਿ ਪੇਖਿਓ ਸਭੁ ਬ੍ਰਹਮੁ । (ਵੇਖਿਆ ਹੈ) 
-ਗਉਂ ੫, ਅਸ ੮, ੪:੨ (239) 
ਪੇਖਿਆ= 
“ਭਰਮੁ ਜਰਾਇ ਚਰਾਈ ਬਿਭੂਤਾ ਪੰਥੁ ਏਕੁ ਕਰਿ ਪੇਖਿਆ। (ਵੇਖਿਆ ਹੈ) 
-ਗਉ ੫, ੧੩੨", ੩:੧ (208) 
“ਮਹਾ ਬਿਖਮੁ ਸੰਸਾਰੁ ਵਿਰਲੈ ਪੇਖਿਆ। (ਵੇਖਿਆ ਭਾਵ ਸਮਝਿਆ ਹੈ) 
-ਆਸਾ ੫. ੧੧੦, ੪:੧ (398) 
ਪੇਖੀ- 
“ਬਹੁ ਰੰਗ ਮਾਇਆ ਬਹੁ ਬਿਧਿ ਪੇਖੀ। (ਵੇਖੀ) 
-ਗਉ ੫, ੮੧, ੧:੧ (179) 
ਪੇਖੀਅਲੇ ---- ਵੇਖਿਆ ਹੈ 
“ਆਜੁ ਮੇਰੈ ਮਨਿ ਪਰਗਟੁ ਭਇਆ ਹੈ ਪੇਖੀਅਲੇ ਧਰਮ ਰਾਓ। 
-ਸਿਰੀ ਤ੍ਰਿਲੋ, ੨, ੪:੧ (92) 


“ਸਭੁ ਜਗੁ ਚਲਤਉ ਪੇਖੀਐ ਨਿਹਚਲੁ ਹਰਿ ਕੋ ਨਾਉ।” 

-ਆਸਾ ੫, ਅਸ ੨, ੪੧੧ (431) 
“ਪ੍ਰਭ ਪੇਖੀਐ ਬਿਸਮਾਦ। ”” 

-ਬਿਲਾ ੫, ਅਸ ੧, ੪:੧ (837) 


“ਨੇਤ ਸੰਤਨ ਕਾ ਦਰਸਨੁ ਪੇਖੁ । ” 
-ਗਉ ੫, ੧੨੦, ੨:੧ (190) 


ਹੋਰ ਰੂਪ: 
ਪੇਖੇ- 
“ਸਰਬ ਨਿਧਾਨ ਪੇਖੇ ਮਨ ਮਾਹਿ। ” (ਵੇਖੇ) 


-ਗਉ ੫, ੭੭, ੨:੩ (178) 
ਪੇਥੈ- 
“ਪੇਥੈ ਬੋਲੈ ਸੁਫੈ ਸਭੁ ਆਪ। (ਵੇਖਦਾ ਹੈ) 

-ਗਉ ੫, ੯੨, ੩:੧ (183) 


-ਗਉ ੫, ੧੦੭", ੧:੨ (201) 





2840 


ਪੇਟੁ- 
“ਫਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ । (ਢਿੱਡ) 
-ਸੂਹੀ ੩, ਵਾਰ ੧੬ਸ, ੧, ੨:੩ (790) 


“ਏਕੁ ਬਗੀਚਾ ਪੇਡ ਘਨ ਕਰਿਆ।” 
-ਆਸਾ ੫, ੫੬, ੧:੧ (385) 
(2) ਮੂਲ, ਮੁਢ, ਅਰੰਭ 
“ਪਾਇਓ ਪੇਡ ਥਾਨਿ ਹਾਂ।” 
-ਆਸਾ ੫, ੧੫੮, ੧:੪ (409) 
“ਕਬੀਰ ਜੈਸੀ ਉਪਜੀ ਪੇਡ ਤੇ ਜਉ ਤੈਸੀ ਨਿਬਹੈ ਓੜਿ। ? 
-ਸਲੋ ਕਬ, ੧੫੩੪੧ (1372) 


-ਆਸਾ ਕਬ, ੩੪, ੩੨ (476) 


(1) ਮੁੱਢ ਤੋ” ਹੀ, ਸ਼ੁਰੂ ਤੋ ਹੀ 
“ਪੇਡਿ ਲਗੀ ਹੈ ਜੀਅੜਾ ਚਾਲਣ ਹਾਰੋ । ” 
-ਆਸਾ ੧, ੩੪, ੩:੨ (359) 
(2) ਦਰਖਤ ਤੋ” 
“ਤਿਸ ਕੈ ਪੇਡਿ ਲਗੇ ਫਲ ਫੁਲਾ। ” 
੍‌੍ -ਆਸਾ ਕਬ, ੨੨, ੩:੨ (481) 
ਹੋਰ ਰੂਪ: 


ਡੁ- 
“ਤੂੰ ਪੇਡੁ ਸਾਖ ਤੇਰੀ ਫੂਲੀ। ”(ਦਰਖਤ, ਬੂਟਾ) 


-ਮਾਝ ੫. ੨੮, ੧:੧ (102) 
(1) ਦਰਖਤ, ਦੇਖੋ “ਪੇਡਿ (2) 
(2) ਤਨਾ, ਮੁੱਢ 
“ਕਰਮ ਪੇਡੁ ਸਾਖਾ ਹਰੀ ਧਰਮੁ ਫੁਲੁ ਫਲੁ ਗਿਆਨੁ । ”(ਤਨਾ, ਮੁੱਢ) 

-ਬਸੰ ੧, ੧, ੨:੧ (1168) 


(ਫਾ. ਪੈਰਾਹਨ) ਚੋਲਾ,ਲਿਬਾਸ, ਲੰਮਾ ਕੁੜਤਾ 
“ਇਕਨਾ ਪੇਰਣ ਸਿਰ ਖੁਰ ਪਾਟੇ ਇਕਨਾ ਵਾਸੁ ਮਸਾਣੀ। ”” 
- ਆਸਾ ੧, ਅਸ ੧੨, ੬੨ (418) 


“ਨਾਨਕ ਅਜੁ ਕਲਿ ਆਵਸੀ ਗਾਫਲ ਫਾਹੀ ਪੇਰੁ । ” 
-ਗੂਜ ੫, ਵਾਰ ੩ਸ, ੫, ੧:੨ (518) 





2841 


“ਜਨ ਨਾਨਕ ਕੇ ਪ੍ਰਭ ਅੰਤਰਜਾਮੀ ਹਰਿ ਲਾਵਹੁ ਮਨੂਆ ਪੇਲ। ”” 

-ਆਸਾ ੪, ੬੧, ੪੧੨ (368) 
“ਅਚਿੰਤੁ ਜਾਲੂ ਕਾਲੂ ਚਕ੍ਰ ਪੇਲ। ”(ਧਕਦਾ/ਚਲਾੰਦਾ ਹੈ) 

-ਰਾਮ ੫, ੫੨, ੧੪ (899) 


“ਤਿਨ ਕਉ ਕਾਲੁ ਨ ਸਾਕੈ ਪੇਲਿ। ? 

-ਆਸਾ ੧, ੧੫, ੨੨ (353) 
“ਕਾਚੀ ਸਰਸਉ ਪੇਲਿ ਕੈ ਨਾ ਖਲਿ ਭਈ ਨ ਤੇਲੁ। ? 

-ਸਲੋ ਕਬ, ੨੪੦੧੨ (1377) 


ਪ੍ਰੇਰੇ 
“ਕਾਲ ਕੰਟਕੁ ਮਾਰੇ ਸਚੁ ਪੇਲੈ। (ਸਦਾ ਆਪ ਪ੍ਰੇਰਦਾ ਹੈ) 
-ਆਸਾ ੧, ਅਸ ੮, ੨੪ (415) 


ਪੇਕੇ ਘਰ, ਮਾਪਿਆਂ ਦੇ ਘਰ, ਇਸ ਲੋਕ ਵਿਚ 
“ਪੇਵਕੜੈ ਹਰਿ ਜਪਿ ਸੁਹੇਲੀ ਵਿਚਿ ਸਾਹੁਰੜੈ ਖਰੀ ਸੋਹੰਦੀ। ”” 
-ਸਿਰੀ ੪, ਛੰਤ ੧, ੩:੨ (78) 


(1) ਪਿੰਨੇ (ਮਹਾਨਕੋਸ਼/ਨਿਰਣੈ) ਵਸ ਵਿਚ, ਪੇਟੇ (ਸ਼ਬਦਾਰਥ, ਦਰਪਣ) 
“ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍ਿਆਰ। ”? 
-ਆਸਾ ੧, ਵਾਰ ੬ਸ, ੧, ੨੧ (466) 
(2) ਪਲੇ, ਭਾਂਡੇ ਵਿਚ 
“ਜੇ ਫਿਰਿ ਮਿਠਾ ਪੇੜੈ ਪਾਇ। ? 
-ਸਾਰ ੪, ਵਾਰ ੧ਪਸ, ੧, ੨:੭ (1243) 


(1) ਧੈਕੇ, ਪਕੜ ਕੇ 
“ਨਾਨਕ ਆਸਥੈ ਰਾਹਿ ਪੈ ਚਲਣਾ ਮਾਲੁ ਧਨੁ ਕਿਤ ਕੂ ਸੰਜਿਆਹੀ। ” 
-ਸਿਰੀ ੧, ੨੭, ੪੧੨ (24) 
“ਧੈ ਪਾਇ ਮਨਾਈ ਸੋਇ ਜੀਉ। ” (ਡਿਗ ਕੇ) 
-ਸਿਰੀ ੫, ਅਸ ੨੯, ੧2੧ (73) 


(2) ਧੈ ਕੇ ਭਾਵ ਭਾਰੂ ਹੋ ਕੇ 
“ਧੈ ਕੋਇ ਨ ਕਿਸੈ ਰਵਾਣਦਾ। ” 


-ਸਿਰੀ ੫, ਅਸ ੨੯, ੧੩੨ (74) 
“ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ। ””(ਪੈ/ਭਾਰੂ ਹੋਕੇ) 
-ਆਸਾ ੧, ੩੯, ੨੧ (360) 
(3) ਧੈ ਕੇ ਭਾਵ ਡਿਗ ਕੇ 
“ਅਨਿਕ ਅਨਿਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰੁ ਭਇਆ। ?” 
-ਸਿਰੀ ਤ੍ਰਿਲੋ, ੨, ੨:੧ (92) 
“ਸਦਾ ਸਦਾ ਜਪੀ ਤੇਰਾ ਨਾਮੁ ਸਤਿਗੁਰ ਪਾਇ ਪੈ। ”” 
-ਰਾਮ ੫, ਵਾਰ ਦਸ, ੫, ੧੨ (961) 





2842 


(4) ਰਾਹੀ, ਦੁਆਰਾ 
“ਕੰਨੀ ਸੁਤਕੁ ਕੰਨਿ ਪੈ ਲਾਇਤਬਾਰੀ ਖਾਹਿ। ” 
੍‌ -ਆਸਾ ੧, ਵਾਰ ੧੮ਸ, ੧, ੨:੩ (472) 
(5) ਪੈ ਕੇ ਭਾਵ ਲੇਟ ਕੇ 
“ਇਕਿ ਨਿਹਾਲੀ ਧੈ ਸਵਨ੍ਹਿ ਇਕਿ ਉਪਰਿ ਰਹਨਿ ਖੜੇ । ” 
-ਆਸਾ ੧, ਵਾਰ ੨੪ਸ, ੧, ੧:੩ (475) 
“ਮੰਦਲੁ ਨ ਬਾਜੈ ਨਟੁ ਧੈ ਸੁਤਾ। ” 
੍‌ -ਆਸਾ ਕਬ, ੧੧, ੧:੨ (478) 


(6) ਪਰ, ਪ੍ਰੰਤੂ 
“ਸੇਜ ਏਕ ਪੈ ਮਿਲਨੁ ਦੁਹੇਰਾ। ? 


-ਆਸਾ ਕਬ, ੩੦, ੨੨ (483) 
“ਪਰਮ ਅਤੀਤੁ ਪਰਮੇਸੁਰ ਕੈ ਰੰਗਿ ਰੰਗ੍ਰ ਬਾਸਨਾ ਤੇ ਬਾਹਰਿ ਪੈ ਦੇਖੀਅਤੁ ਧਾਮ 
ਸਿਉ।” 
-ਸਵ ੫, ਮਥੁ ੩:੨ (1408) 
(7) ਪੈਰ 
“ਕਹਿ ਰਵਿਦਾਸ ਹਾਥ ਪੈ ਨੇਂਰੈ ਸਹਜੇ ਹੋਇ ਸੁ ਹੋਈ। ? 
-ਸੋਰ ਰਵਿ, ੧, ੪:੨ (658) 
(8) ਗ੍ਰਸਤ ਹੋ 
“ਹਰਿ ਅਭਿਮਾਨੁ ਨ ਜਾਈ ਜੀਅਹੁ ਅਭਿਮਾਨੇ ਪੈ ਪਚੀਐ। ”” 
-ਪ੍ਰਭਾ ੧, ਅਸ ੪, ੭੧੨ (1344) 
(9) ਤੋ ਕੋਲੋ 
“ਏਕ ਸਮੈ ਮੋ ਕਉ ਗਹਿ ਬਾਂਧੈ ਤਉ ਫੁਨਿ ਮੋ ਪੈ ਜਬਾਬੁ ਨ ਹੋਇ।” 
-ਸਾਰ ਨਾਮ, ੩, ੧੨ (1253) 


“ਉਤੰਗੀ ਪੈਓਹਰੀ ਗਹਿਰੀ ਗੰਭੀਰੀ। ”” 
-ਸਲੋ ੧, ੧੧ (1410) 


-ਭੈਰ ਨਾਮ, ੫, ੩੨ (1164) 


“ਤੀਰਥ ਦੇਖਿ ਨ ਜਲ ਮਹਿ ਪੈਸਉ ਜੀਅ ਜੰਤ ਨ ਸਤਾਵਉਗੋ । ” 
-ਰਾਮ ਨਾਮ, ੨, ੩੯੧ (973) 
ਪੈਸਕਾਰਿਆ -- ਪਸਾਰਾ, ਆਗਮਨ ਅਡੰਬਰ 
“ਧੰਨੁ ਸੁ ਤੇਰਾ ਥਾਨੁ ਹੈ ਸਚੁ ਤੇਰਾ ਪੈਸਕਾਰਿਆ। ”? 
-ਰਾਮ ਬਸ, ਵਾਰ ੭:੭ (968) 
(ਮਹਾਨਕੋਸ਼ ਅਰਥ “ਇਨਾਮ? ਪੁਰਸਕਾਰ ਕਰਦਾ ਹੈ) 
ਭਾਵ ਤਾਂਬਾ, ਪੈਸਾ ਇਕ ਸਿੱਕਾ ਜੋ ਤਾਂਬੇ ਦਾ ਬਣਿਆ ਹੁੰਦਾ ਹੈ 





2843 


“ਸੁਰਗ ਨਰਕ ਅੰਮ੍ਰਿਤ ਬਿਖੁ ਦੇ ਸਭ ਤਿਉ ਕੰਚਨ ਅਰੁ ਪੈਸਾ। ? 
-ਗਉ ੯, ੭, ੨:੧ (220) 


“ਜਿਉ ਜਲੂ ਜਲ ਮਹਿ ਪੈਸਿ ਨ ਨਿਕਸੈ ਤਿਉ ਢੁਰਿ ਮਿਲਿਓ ਜੁਲਾਹੋ। ” 
-ਧਨਾ ਕਬ, ੩, ੧:੨ (692) 


-ਰਾਮ ਕਬ, ੧੦, ੨੨ (972) 


“ਤਉ ਦੂਜੀ ਦ੍ਰਿਸਟਿ ਨ ਪੈਸੈ ਕਬੈ। 
-ਗਉ ਕਬ, ਵਾ ੬:੪ (344) 
“ਏਹੁ ਸੰਸਾਰੁ ਤਿਸੈ ਕੀ ਕੋਠੀ ਜੋ ਪੈਸੈ ਸੋ ਗਰਬਿ ਜਰੈ। ”(ਪੈੱਦਾ ਹੈ) 
-ਮਾਰੂ ੧, ਅਸ ੧੧, ੬੨ (1016) 
(ਫਾ.ਪੈਕਾਨੀ) ਰਤਨ, ਮਾਣਿਕ (ਮਹਾਨਕੋਸ਼) 
“ਜਾ ਕਉ ਰਾਖਿ ਲੇਇ ਮੇਰਾ ਸੁਆਮੀ ਤਾ ਕਉ ਸੁਮਤਿ ਦੇਇ ਪੈਕਾਨੈ । ”” 
-ਰਤਨ ਰੂਪ ਸਿਖਿਆ ਭਾਵ ਅਮੋਲਕ ਸਿਖਿਆ 
-ਕਲਿ ੪, ੫, ੨੧੧ (1320) 
(ਨਿਰੜੈ “ਦਰਪਨ ” ਸ਼ਬਦਾਰਥ “ਪੈਕਾਨੇ ` ਕਰਕੇ ਅਰਥ ਕੰਨ ਵਿਚ ਅਥਵਾ 
ਬੜੇਧਿਆਨ ਨਾਲ ਕਰਦਾ ਹੈ) 
ਸੁਨੇਹਾ ਲਿਆਉਣ ਵਾਲੇ, ਪੈਗੰਬਰ 
“ਸਵਾ ਲਾਖ ਧੈਕਾਬਰ ਤਾ ਕੇ। ? 
ਹੋਰ ਰੂਪ: 
ਧੈਕਾਂਬਰ - 
“ਪੀਰ ਧੈਕਾਂਬਰ ਸੇਖ। ? 
-ਰਾਮ ੫, ੪੫, ੩੨ (897) 


“ਪੀਰ ਪੈਕਾਮਰ ਸਾਲਕ ਸਾਦਕ ਸੁਹਦੇ ਅਉਰੁ ਸਹੀਦ। ” 
-ਸਿਰੀ ੧, ਅਸ ੧, ੩:੧ (53) 


“ਪਿਰਮ ਪੈਕਾਮੁ ਨ ਨਿਕਲੈ ਲਾਇਆ ਤਿਨਿ ਸੁਜਾਣਿ। ” 


-ਸਲੋ ੧, ੧੩:੪ (1411) 
ਪੰਕਾਰ,ਨਿਆਰੀਆ ਜੋ ਪੁਰਾਣੇ ਸਮੇ ਟਕਸਾਲ ਦੀ ਸੁਆਹ ਵਿਚੋ” ਚਾਂਦੀ ਸੋਨਾ ਨਿਖਾਰਦਾ 
ਸੀ 
“ਨਿਰਮਲੁ ਸਾਚਿ ਰਤਾ ਪੈਕਾਰੁ । ? 

-ਆਸਾ ੧, ਅਸ ੫, ੨:੨ (413) 





2844 


(ਮਹਾਨਕੋਸ਼ ਇਥੇ ਅਰਥ “ਇਰਾਦਾ” ਖਿਆਲ, ਸੰਕਲਪ ਕਰਦੇ ਹਨ) 
(1) ਪੈਰ ਜਕੜਨ ਦਾ ਬੰਧਨ, ਢੰਗਾ 
“ਭਰਮ ਮੋਹ ਕਛੁ ਸੂਝਸਿ ਨਾਹੀ ਇਹ ਪੈਖਰ ਪਏ ਧੈਰਾ। ” 
-ਗਉ ੫, ੧੬੩", ੨:੨ (216) 
ਹੋਰ ਰੂਪ: 
ਪੈਖਰੁ- 
“ਖਰ ਕਾ ਪੈਖਰੁ ਤਉ ਛੁਟੈ ਜਉ ਊਪਰਿ ਲਾਦਾ। ”(ਰੱਸਾ ਜੋ ਪੈਰ ਨੂੰ ਪਾ ਕੇ ਖੋਤੇ ਨੂੰ 
ਕਿਲ੍ਹੇ ਨਾਲ ਬੰਨ੍ਹੀਦਾ ਹੈ) 
-ਬਿਲਾ ੫, ੫੮, ੧":੨ (815) 


€) €) 


ਢੰਗਾ, ਬੰਧਨ 
“ਹਉਮੈ ਪੈਖੜੁ ਤੇਰੇ ਮਨੈ ਮਾਹਿ। ” 


-ਬਸੰ ੧, ਅਸ ੫, ੬:੧ (1189) 


ਧੁੜ 
“ਹੋਇ ਪੈਖਾਕ ਫਕੀਰ ਮੁਸਾਫਰੁ ਇਹੁ ਦਰਵੇਸੁ ਕਬੁਲੁ ਦਰਾ। ” 
-ਮਾਰੂ ੫, ਸੋਲਾ ੧੨, ੧੩ (1083) 
ਹੋਰ ਰੂਪ: 
ਪੈਖਾਕਾ- 
“ਕਾ ਮਿਹਰ ਰੋਜਾ ਪੈਖਾਕਾ। ”” 
-ਮਾਰੂ ੫, ੧੨, ੫:੧ (1084) 
(1) ਇਜ਼ਤ, ਮਾਨ, ਲਾਜ 
“ਆਪਣੇ ਸੇਵਕ ਕੀ ਪੈਜ ਰਖੀਆ ਦੁਇ ਕਰ ਮਸਤਕਿ ਧਾਰਿ ਜੀਉ। ? 
-ਸਿਰੀ ੧, ਅਸ ੨੮, ੧੬:੨ (72) 
“ਐਜੀ ਰਾਖਹੁ ਪੈਜ ਨਾਮ ਅਪੁਨੇ ਕੀ ਤੁਝ ਹੀ ਸਿਉ ਬਨਿ ਆਈ । (ਲਾਜ) 
-ਗੂਜ ੧, ਅਸ ੩, ੭੧ (504) 
(2) ਨਾਮਵਰੀ 
““ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ । ” 
-ਆਸਾ ੧, ਵਾਰ ੨੦ਸ, ੧, ੨੧ (473) 


(1) ਪਹਿਰੀਏ, ਪਾਈਏ 
“ਵਿਣੁ ਨਾਂਵੈ ਸਭ ਵਿਸੁ ਪੈਂਝੈ ਖਾਈਐ। ” 
-ਮਾਝ ੧, ਵਾਰ ੧੪:੪ (144) 
(2) ਭਾਵ ਮਾਨ ਪ੍ਰਾਪਤ ਕਰੇ, ਇਜ਼ਤ ਪ੍ਰਾਪਤ ਕਰੇ 
“ਮਿਤੁ ਪੈਂਝੈ ਮਿਤੁ ਬਿਗਸੈ ਜਿਸੁ ਮਿਤ ਕੀ ਪੈਜ ਭਾਵਏ। ” 
-ਰਾਮ ਸੁੰਦ, ੪:੩ (923) 
(ਮਹਾਨਕੋਸ਼ ਅਰਥ “ਪਹਿਰਾਇਆ ਜਾਵੇ ਕਰਦਾ ਹੈ) 
“ਮਾਨੈ ਹੁਕਮੁ ਸੁ ਦਰਗਹ ਪੈਝੈ ਸਾਚ ਮਿਲਾਇ ਸਮਾਇਦਾ। (ਮਾਨ ਪਾਂਦਾ ਹੈ) 
-ਮਾਰੂ ੧, ਸੋਲਾ ੧੬, ੧੩:੩ (1037) 





2845 


(3) ਭਾਵ ਸਿਰੋਪਾ ਪਾਣ ਨਾਲ 
“ਸਾਰ ਸਬਦਿ ਪੈਂਝੈ ਪਤਿ ਹੋਈ । ” 
-ਮਾਰੂ ੧, ਸੋਲਾ ੭, ੧੫:੨ (1027) 


“ਮਾਰੁ ਮਾਰੁ ਸੁਪਨੀ ਨਿਰਮਲ ਜਲਿ ਪੈਠੀ। ” 
-ਆਸਾ ਕਬ, ੧੯, ੧":੧ (480) 
ਮਾਰਗ, ਪੰਧ 
“ਮਨੁ ਕਰਿ ਬੈਲੁ ਸੁਰਤਿ ਕਰਿ ਪੈਡਾ ਗਿਆਨ ਗੋਨਿ ਭਰਿ ਡਾਰੀ। ? 
-ਕੇਦਾ ਕਬ, ੨, ੪2੧ (1123) 


-ਬਸੰ ਕਬ, ੩, ੩੨ (1194) 


-ਆਸਾ ੫, ੯੧, ੧੧ (393) 
“ਜਿਹ ਪੈਂਡੈ ਮਹਾ ਅੰਧ ਗੁਬਾਰਾ। (ਸਫਰ ਵਿਚ) 
-ਗਉ ੫. ਸੁਖ ੨, ੪:੩ (264) 


“ਤੀਸ ਇਕ ਅਰ ਪੰਜਿ ਸਿਧੁ ਪੈਤੀਸ ਨ ਖੀਣਉ। ” 
-ਸਵ ੩, ੧੨:੪ (1394) 
-ਤਿਲੰ ੫, ੧, ੧:੨ (723) 


“ਨਾਨਕ ਦਰਿ ਪਰਧਾਨੁ ਸੋ ਦਰਗਹਿ ਪੈਧਾ ਜਾਇ । ”(ਇਜ਼ਤ ਦਾ ਕਪੜਾ/ 
ਖਿਲਤ/ਸਿਰੋਪਾ)ਪਹਿਨਾਇਆ ਜਾਂਦਾ ਹੈ) 
-ਸਿਰੀ ੧, ੧੪, ੪:੩ (19) 


ਹੋਰ ਰੂਪ: 
ਪੈਧੇ- 
“ਤਿਨ ਐਥੈ ਓਥੈ ਮੁਖ ਉਜਲੇ ਹਰਿ ਦਰਗਹ ਪੈਧੇ ਜਾਹੀ। ”” 
-ਸਿਰੀ ੪, ਵਾਰ ੧੪:੫ (89) 


(2) ਪਾਉਂਦਾ, ਪਹਿਰਦਾ, ਪਹਿਣਦਾ 
“ਹੁਕਮੀ ਪੈਧਾ ਜਾਇ ਦਰਗਹ ਭਾਣੀਐ। ”( ਸਿਰੋਪਾ ਪਹਿਣਦਾ ਹੈ) 
-ਆਸਾ ੧, ਅਸ ੧੬, ੫:੧ (420) 
(3) ਪਾਇਆ, ਪਹਿਰਿਆ 
“ਤਿਨ ਕਾ ਪਾਧਾ ਪੈਧਾ ਮਾਇਆ ਸਭੁ ਪਵਿਤੁ ਹੈ ਜੋ ਨਾਮਿ ਹਰਿ ਰਾਤੇ । ” 





2846 


-ਸੋਰ ੪, ਵਾਰ ੧੬:੧ (648) 
ਹੋਰ ਰੂਪ: 
ਪੈਧੀ- 
“ਹਰਿ ਚੋਲੀ ਦੇਹ ਸਵਾਰੀ ਕਢਿ ਪੈਧੀ ਭਗਤਿ ਕਰਿ। ? (ਪਾਈ, ਪਹਿਣੀ) 

-ਸੋਰ ੪, ਵਾਰ ੧੧:੧ (646) 
ਪੈਂਧੈ- 
“ਜਿਤੁ ਪੈਂਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ । ”(ਪਹਿਣਨ ਨਾਲ) 

-ਸਿਰੀ ੧, ੭, ੨੯੧੨ (16) 


“ਹਰਿ ਨਾਮੁ ਹਮਾਰਾ ਪੈਨਣੁ ਜਿਤੁ ਫਿਰਿ ਨੰਗੇ ਨ ਹੋਵਹ ਹੋਰ ਪੈਨਣ ਕੀ ਹਮਰੀ ਸਰਧ 
ਗਈ। ” 

-ਵਡ ੪, ਵਾਰ ੧੭:੨ (593) 
ਹੋਰ ਰੂਪ: 
“ਸਚੁ ਖਾਣਾ ਸਚੁ ਪੈਨਣਾ ਟੇਕ ਨਾਨਕ ਸਚੁ ਕੀਤੁ । ” (ਪਾਉਣਾ) 

-ਸਿਰੀ ੫, ੭੫, ੪੪ (44) 


“ਤਿਸੁ ਵਣੁ ਸਭੁ ਅਪਵਿਤੂ ਹੈ ਜੇਤਾ ਪੈਨਣੁ ਖਾਣੁ । ” 
-ਸਿਰੀ ੧, ੫, ੪੨ (16) 
“ਰਤਾ ਪੈਨਣੁ ਮਨੁ ਰਤਾ ਸੁਪੇਦੀ ਸਤੁ ਦਾਨੁ। ” 
-ਸਿਰੀ ੧, ੭, ੨੯੧ (16) 
(2) ਪਾਉਣਾ, ਪਹਿਰਣਾ 
“ਮਾਲੁ ਜੋਬਨੁ ਛੋਡਿ ਵੈਸੀ ਰਹਿਓ ਪੈਨਣੁ ਖਾਇਆ। ”? 
-ਆਸਾਂ ੫, ਛੰਤ ੧੧, ੧:੫ (460) 
“ਬਿਨੁ ਨਾਂਵੈ ਪੈਨਣੁ ਖਾਣੁ ਸਭੁ ਬਾਦਿ ਹੈ ਧਿਗੁ ਸਿਧੀ ਧਿਗੁ ਕਰਮਾਤਿ। ” 
-ਸੋਰ ੪, ਵਾਰ ੨੦ਸ, ੩, ੨:੩ (650) 


“ਖਾਦਾ ਪੈਨਦਾ ਮੂਕਰਿ ਪਾਇ। ” 


-ਗਉ ੫. ੧੪੭, ੧:੧ (195) 
“ਹਸੰਦਿਆਂ ਖੇਲੰਦਿਆਂ ਪੈਨੰਦਿਆ ਖਾਵੰਦਿਆਂ ਵਿਚੇ ਹੋਵੈ ਮੁਕਤਿ। ” 
-ਗੂਜ ੫, ਵਾਰ ੧੬ਸ, ੫, ੨:੨ (522) 
ਪਹਿਰਦੇ, ਪਾਉਂਦੇ 
“ਜੇ ਬਿਨੁ ਸਤਿਗੁਰ ਸੇਵੇ ਖਾਦੇ ਪੈਨਦੇ ਸੇ ਮੁਏ ਮਰਿ ਜੰਮੇ ਕੋੜੇ। ? 
-ਗਉ ੪, ਵਾਰ ੧੧:੪ (306) 





2847 


-ਰਾਮ ੫, ਵਾਰ ਪਸ, ੫, ੨:੩ (959) 


“ਜਿਉ ਤੂੰ ਰਾਖਹਿ ਤਿਉ ਰਹਾ ਤੇਰਾ ਦਿਤਾ ਪੈਨਾ ਖਾਉ। ” 
-ਮਾਝ ੫. ਦਿਨ ੪:੪ (137) 
ਪੈਨਾਇਆ --- ਪੁਆਇਆ, ਪਹਿਰਾਇਆ ਭਾਵ ਖਿਲਤ ਦਿਤੀ, ਸਿਰੋਪਾ ਨਾਲ ਨਿਵਾਜਿਆ 
“ਹਰਿ ਦਾਤੈ ਹਰਿ ਨਾਮੁ ਜਪਾਇਆ ਨਾਨਕੁ ਪੈਨਾਇਆ। (ਭਾਵ ਖਿਲਤ ਪਹਿਨਾਈ, 
ਸਿਰੋਪਾ ਦਿਤਾ 
-ਸਿਰੀ ੪, ਵਾਰ ੨੧੫ (91) 


ਹੋਰ ਰੂਪ: 
ਪੈਨਾਈਓ- 
“ਗੁਰਿ ਦੀਬਾਣਿ ਕਵਾਇ ਪੈਨਾਈਓ। ”” 


-ਸਿਰੀ ੫, ਅਸ ੨੯, ੪੨ (73) 
ਪੈਨਾਈਅਹਿ- 
“ਤੇ ਹਰਿ ਦਰਗਹਿ ਪੈਨਾਈਅਹ ਜਿਨ ਹਰਿ ਵੁਠਾ ਮਨ ਮਾਹਿ।” 
-ਗਉ ੪, ਵਾਰ ੧੭ਸ, ੪, ੧:੫ (310) 
ਪੈਨਾਈਅਨਿ- 
“ਹਰਿ ਦਰਗਹ ਜਨ ਪੈਨਾਈਅਨਿ ਜਿਨ ਹਰਿ ਮਨਿ ਵਸਿਆ ਆਇ। (ਭਾਵ 
ਸਨਮਾਨੇ ਗਏ/ ਵਡਿਆਏ ਗਏ) 
-ਕਾਨ ੪, ਵਾਰ ੯ਸ, ੪, ੧:੪ (1316) 
ਪੈਨਾਈਆ- 
“ਹਰਿ ਦਰਗਹ ਪੈਨਾਈਆ ਹਰਿ ਆਪਿ ਗਲਿ ਲਾਈਆ। ”? 
-ਤਿਲੰ ੪, ਅਸ ੨, ੧੧:੨ (726) 
ਹੈਨਾਈਐ- 
“ਖੜਿ ਦਰਗਹ ਪੈਨਾਈਐ ਮੁਖਿ ਹਰਿ ਨਾਮ ਨਿਵਾਸੁ । ? 
-ਸਿਰੀ ੧, ੧੮, ੩:੩ (21) 
ਪੈਨਾਏ- 
“ਓਨਾ ਹਲਤਿ ਪਲਤਿ ਮੁਖ ਉਜਲੇ ਓਇ ਹਰਿ ਦਰਗਹ ਸਚੀ ਪੈਨਾਏ । ? 
-ਗਉ ੪, ਵਾਰ ੭ਸ, ੪, ੧:੩ (302) 
ਪੈਨਾਵਏ- 
“ਤੁਸੀ ਵੀਚਾਰਿ ਦੇਖਹੁ ਪੁਤ ਭਾਈ ਹਰਿ ਸਤਿਗੁਰੂ ਪੈਨਾਵਏ । ” 


-ਰਾਮ ਸੁੰਦ, ਸਦ ੪:੪ (923) 


“ਹੇਰੀ ਚਲੈ ਹਥੀ ਕਰਣਾ ਦਿਤਾ ਪੈਂਠੇ ਖਾਇ।” 
-ਮਾਝ ੧, ਵਾਰ ੨ਸ, ੧, ੧:੩ (138) 
“ਜਿਸ ਕਾ ਦੀਆ ਧੈਨੈ ਖਾਇ। ? 
-ਗਉ ੫. ੧੪੫, ੧:੧ (195) 





2848 


“ਤੁਮਰਾ ਦੀਆ ਪੈਨਉ ਖਈ। ” 


-ਆਸਾ ੫, ੬੦, ੨੧ (386) 


ਪੈਨ੍ਣਹਾਰੁ---- ਪਾਉਣ ਵਾਲਾ 
“ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨ੍ਣਹਾਰੁ । ” 
-ਆਸਾ ੧, ਵਾਰ ੧੦ਸ, ੧, ੧:੩ (468) 


ਪਾਉਣਾ, ਪਹਿਰਨਾ, ਅੰਗੀਕਾਰ ਕਰਨਾ 
“ਅੰਮ੍ਰਿਤੁ ਖਾਣਾ ਪੈਨ੍ਣਾ ਨਾਨਕ ਨਾਇ ਵਡਿਆਈ ਹੋਇ। ”? 
-ਬਿਲਾ ੪, ਵਾਰ ੬ਸ, ੩, ੧:੪ (851) 


“ਭਗਤਾਂ ਕਾ ਭੋਜਨੁ ਹਰਿ ਨਾਮ ਨਿਰੰਜਨੁ ਪੈਨ੍ਣੁ ਭਗਤਿ ਬਡਾਈ। ”” 
-ਸਾਰ ੩, ਅਸ ੧, ੨:੧ (1233) 
(2) ਪਹਿਨਣੇ, ਪਾਉਂਣੇ 
“ਧੈਨ੍ਣੁ ਖਾਣਾ ਚੀਤਿ ਨ ਪਾਈ। ?” 
-ਪ੍ਰਭਾ ੧, ੧੪, ੧੩ (1331) 


ਪੈਨਾਇਆ --- ਵਡਿਆਇਆ ਗਿਆ, ਖਿਲਤ ਪੈਣਾਈ ਗਈ 
“ਨਾਨਕ ਤੇ ਹਰਿ ਦਰਿ ਪੈਨਾਇਆ ਮੇਰੀ ਜਿੰਦੁੜੀਏ ਜੋ ਗਰੁਮੁਖਿ ਭਗਤਿ ਮਨੁ ਲਾਵੈ 
ਰਾਮ। ? 
-ਬਿਹਾ ੪, ਛੰਤ ੪, ੪:੪ (540) 
ਮਾਉਂਦਾ, [ਹਿਰਦ 
“ਜਿਉ ਤੂ ਰਾਖਹਿ ਤਿਵ ਹੀ ਰਹਣਾ ਤੁਮਰਾ ਪੈਨੈ ਖਾਇ। ” 
-ਸਾਰ ੫, ੯੮, ੧੨ (1223) 


“ਨਾਨਕ ਤਿਨ ਕੌ ਸਤਿਗੁਰੁ ਮਿਲਿਆ ਜਿਨਾ ਧੁਰੇ ਪੈਯਾ ਪਰਵਾਣਾ। ”? 
-ਰਾਮ ੩, ਵਾਰ ੨੧ਸ, ੧, ੧:੬ (956) 


2੩ 


ਚਰਨ, ਪੈਰ 
“ਨੀਲੀ ਸਿਆਹੀ ਕਦਾ ਕਰਣੀ ਪਹਿਰਣੁ ਪੈਰ ਧਿਆਨੁ । ” 
-ਸਿਰੀ ੧, ੭, ੨੨ (16) 
“ਪੈਰ ਧੋਵਾ ਪਖਾ ਫੇਰਦਾ ਤਿਸੁ ਨਿਵਿ ਨਿਵਿ ਲਗਾ ਪਾਇ ਜੀਉ। ”” 
-ਸਿਰੀ ੫, ਅਸ ੨੯, ੧੦:੩ (73) 
ਚਰਨ, ਪੈਰ 
“ਕੋਟਿ ਜਨਾ ਜਾ ਕੇ ਪੁਜਹਿ ਧੈਰਾ। ? 
ਹੁ -ਮਾਝ ੫, ੧੩, ੩:੨ (98) 
“ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ । ”(ਪੈਰਾਂ) 
-ਮਾਝ ੧, ਵਾਰ ੩ਸ, ੨, ੧:੨ (139) 
“ਭਰਮ ਮੋਹ ਕੁਛੁ ਸੁਝਸਿ ਨਾਹੀ ਇਹ ਪੈਖਰ ਪਏ ਪੈਰਾ । ”(ਪੈਰਾਂ ਵਿਚ) 
ਲੁ -ਗਉ ੫, ੧੬੩”, ੨:੨ (216) 





2849 


“ਇਕ ਪੈਰਿ ਚਲੈ ਮਾਇਆ ਮੋਹੁ ਵਧਾਏ। ” 
-ਰਾਮ ੩, ੧, ੪੨ (880) 
(2) ਪੈਰ ਵਿਚ, ਪੈਰੀ' 
“'ਓਹੀ' ਪੈਰਿ ਲੋਹਾਰੀ। ? 
-ਮਾਰੂ ੫, ੧੭, ੩:੪ (1004) 
ਹੋਰ ਰੂਪ: 
ਪੈਰੀ- 
“ਫਾਥੇ ਸੇਈ ਨਿਕਲੇ ਜਿ ਗੁਰ ਕੀ ਪੈਰੀ ਪਾਹਿ। ” (ਪੈਰੀਂ) 
-ਸਿਰੀ ੫, ੭੩, ੩:੩ (43) 
“ਮੈਰੀ ਚਲੈ ਹਥੀ ਕਰਣਾ ਦਿਤਾ ਪੈਨੈ ਖਾਇ । ”(ਪੈਰਾਂ ਨਾਲ) 
-ਮਾਝ ੧, ਵਾਰ ੨ਸ, ੧, ੧੩ (138) 


-ਜਪੁ ੧, ੨੦੧੧ (4) 


“ਪਤਿਤ ਪਵਿਤ ਲਗਿ ਗੁਰ ਕੇ ਪੈਰੇ ਜੀਉ।” 
-ਗਉ ੫, ੧੬੬", ੪:੨ (217) 
“ਜੋ ਕੀਜੈ ਸੋ ਬੰਧਨੁ ਧੈਰੇ। ” 
-ਮਾਰੂ ੫, ਸੋਲਾ ੫, ੫:੨ (1075) 
(2) ਕਦਮ, ਥੋੜਾ ਜਿਹਾ ਫਾਸਲਾ 
“ਜਬ ਤੇ ਹੋਈ ਲਾਂਮੀ ਧਾਈ ਚਲਹਿ ਨਾਹੀ ਇਕ ਪੈਰੇ। ? 
-ਗੂਜ ੫, ੮, ੪:੨ (497) 


“ਅੰਮਿ੍‌ਤ ਨਾਮੁ ਅਉਖਧੁ ਮੁਖਿ ਦੀਨੋ ਜਾਇ ਪਇਆ ਗੁਰ ਪੈਰੈ। ” 
-ਸਾਰ ੫, ੫੦, ੧:੨ (1214) 
ਪੋਹਣਾ, ਅਸਰ ਕਰਮਾ, ਮਹਿਸੂਸ ਹੋਣਾ, ਨਿਕਟ ਆਉਣਾ 
“ਜਾਸੁ ਜਪਤ ਇਹ ਅਗਨਿ ਨ ਪੋਹਤ। ? 
-ਗਉ ੫, ਅਸ ੨, ੬:੧ (236) 


ਹੋਰ ਰੂਪ: 
ਪੋਹੰਤਿ- 
“ਸੋਭਾ ਹੀਨ ਨਹ ਭਵੰਤਿ ਨਹ ਪੋਹੰਤਿ ਸੰਸਾਰ ਦੁਖਨਹ। (ਅਸਰ ਕਰਦੇ) 
-ਸਸ ੫, ੨੮੨ (1356) 


=ਜਪੁ ੧, ੮:੪ (2) 





26850 


“ਬਿਖਿਆ ਪੋਹਿ ਨ ਸਕਈ ਮਿਲਿ ਸਾਧੁ ਗੁਣ ਗਾਹੁ । ? 
ਹੁ -ਮਾਝ ੫, ਬਾਰਾ ੧੧:੪ (135) 
“ਆਪਣੈ ਘਰਿ ਤੂ ਸ੍ਖਿ ਵਸਹਿ ਪੋਹਿ ਨ ਸਕੈ ਜਮਕਾਲੁ ਜੀਉ। (ਭਾਵ ਡਰਾ ਨਹੀ" 
ਸਕਦੀ 
-ਵਡ ੩, ਛੰਤ ੩, ੧:੨ (569) 
ਹੋਰ ਰੂਪ: 
ਪੋਹਿਆ- 
“ਕਰੁ ਗਹਿ ਲੀਨੇ ਨਾਨਕ ਪ੍ਰਭ ਪਿਆਰੇ ਸੰਸਾਰੁ ਸਾਗਰੁ ਨਹੀ ਪੋਹਿਆ। ” 
-ਸਿਰੀ ੫, ਛੰਤ ੩, ੪:੬ (81) 
ਪੋਹੇ- 
“ਦੂਖੁ ਦਰਦੁ ਵਡ ਰੋਗੁ ਨ ਪੋਹੇ ਤਿਸੁ ਮਾਇ। (ਛੋਹ ਸਕਨਾ) 
-ਗੂਜ ੫, ਵਾਰ ੧੪:੫ (522) 
ਪੋਹੈ- 
“ਮਾਇਆ ਅਗਨਿ ਨ ਪੌਹੈ ਤਿਨ ਕਉ ਰੰਗਿ ਰਤੇ ਗੁਣ ਗਾਵਣਿਆ। ”(ਛੂਹਦੀ) 
-ਮਾਝ ੫, ਅਸ ੩੭, ੫:੩ (132) 
(2) ਬਿਕਰਮੀ ਸੰਮਤ ਦਾ 10ਵਾਂ ਮਹੀਨਾ, ਸਰਦੀ ਦਾ ਮਹੀਨਾ 
“ਰੁਤਿ ਸਿਸੀਅਰ ਸੀਤਲ ਹਰਿ ਪ੍ਰਗਟੇ ਮੰਘਰ ਪੋਹਿ ਜੀਉ । ? 
-ਰਾਮ ੫, ਰੁਤੀ ੬:੧ (929) 


“ਅਨਾਥ ਰਵਾਣਿ ਉਦਰੁ ਲੇ ਪੋਖਹਿ ਮਾਇਆ ਗਈਆ ਹਾਟਿ। ?” 
-ਸਾਰ ੫. ੧੦੫, ੧:੧ (1224) 


-ਸੂਹੀ ੫, ੩੩, ੩੧੧ (743) 

““ਬਿਸੂੰਭਰ ਪੂਰਨ ਸੁਖਦਾਤਾ ਸਗਲ ਸਮਗ੍ਰੀ ਪੋਖਣ ਭਰਣ। ” (ਪਾਲਣਹਾਰ, ਪਾਲਣਾ 
ਕਰਨ ਵਾਲਾ) 

-ਬਿਲਾ ੫, ੧੧੬, ੧:੧ (827) 
ਹੋਰ ਰੂਪ: 
ਪੇਖਣੁ - 
“ਹਸਤ ਦੇਇ ਪ੍ਰਤਿਪਾਲਦਾ ਭਰਣ ਪੋਖਣੁ ਕਰਣਾ । (ਪਾਲਣਾ ਕਰਦਾ) 

-ਗਉ ੫. ਵਾਰ ੨੦:੩ (323) 


ਤਲਾ, ਛਪੜੀ 
“ਪੋਖਰਿ ਪੋਖਰਿ ਢੂਢਤੇ ਭਲੋ ਨ ਕਹਿ ਹੈ ਕੋਇ। ” 
-ਸਲੋ ਕਬ, ੫੦੨ (1367) 


“ਪੋਖਰੁ ਨੀਰੁ ਵਿਰੋਲੀਐ ਮਾਖਨ ਨਹੀ ਰੀਸੈ। ”(ਛਪੜਦਾ) 





2851 


-ਗਉ ੧, ਅਸ ੧੮, ੭:੨ (229) 
(1) “ਪੋਹ” ਦਾ ਮਹੀਨਾ, ਬਿਕਰਮੀ ਸੰਮਤ ਦਾ ਦਸਵਾਂ ਮਹੀਨਾ 
“ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ । ? 
-ਮਾਝ ੫. ਬਾਰਾ ੧੧੧ (135) 
(2) ਪਾਲ ਲੈ, ਭਰ ਲੈ 
“ਸੁਰ ਸਰੁ ਸੋਸਿ ਲੈ ਸੋਮ ਸਰੁ ਪੋਖਿ ਲੈ ਜੁਗਤਿ ਕਰਿ ਮਰਤੁ ਸੁ ਸਨਬੰਧੁ ਕੀਜੈ । ” 
੍‌੍ -ਮਾਰੂ ੧, ੯, ੧:੧ (991) 


“ਕਰਿ ਪਰਪੰਚ ਉਦਰ ਨਿਜ ਪੋਖਿਓ ਪਸੁ ਕੀ ਨਿਆਈ ਸੋਇਓ। ”” 
-ਸੋਰ ੯, ੧੦, ੧੨ (633) 


“ਪੋਖੁ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ। ” 
-ਮਾਝ ੫. ਬਾਰਾ ੧੧੯ (135) 


(1) ਪਲਦਾ ਹੈ 
“ਪੰਚ ਭੂ ਆਤਮਾ ਹਰਿ ਨਾਮ ਰਸਿ ਪੌਥੈ। ” 
-ਗਉ ੫. ਥਿਤੀ ੧੨:੬ (299) 
(2) ਭਰੇ 
“ਸਰ ਭਰਿ ਸੋਖੇ ਭੀ ਭਰਿ ਪੋਖੈ ਸਮਰਥ ਵੇਪਰਵਾਹੈ । ”” 
-ਰਾਮ ੧, ਓਅੰ ੪੧੩ (935) 


(1) ਤੁਛ, ਭੈੜੀ, ਕਮੀਨੀ 
“ਮੇਰੀ ਸੰਗਤਿ ਪੋਚ ਸੋਚ ਦਿਨੁ ਰਾਤੀ। ”” 

-ਗਉ ਰਵਿ, ੧, ੧:੧ (345) 
(2) ਦੰਭ, ਦਿਖਾਵਾ, ਪਾਪ 
“ਪਰਉਪਕਾਰੁ ਨਿਤ ਚਿਤਵਤੇ ਨਾਹੀ ਕਛੁ ਪੋਚ । ” 

-ਬਿਲਾ ੫, ੫੯, ੨੨ (816) 
(3) ਲੇਪ, ਲਗਾਓ, ਨੁਕਸ 
“ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ । ”? 

-ਪ੍ਭਾ ਕਬ, ੩, ੨੪੨ (1350) 

ਪੋਚਨਹਾਰੀ --- ਭੱਠੀ ਪੁੱਠ ਚੜ੍ਹੇ ਬਰਤਨ ਨੂੰ ਠੰਢੇ ਪਾਣੀ ਦਾ ਪੋਚਾ ਦੇਣ ਵਾਲੀ (ਲੀਰ ਜਾਂ ਕਪੜਾ) 

“ਮੁਦਾ ਮਦਕ ਸਹਜ ਧੁਨਿ ਲਾਗੀ ਸੁਖਮਨ ਪੋਚਨਹਾਰੀ ਰੇ । ” 

-ਰਾਮ ਕਬ, ੧, ੨:੨ (969) 


(1) ਭਾਫ ਨੂੰ ਠੰਢਾ ਰਖਨ ਲਈ ਬਰਤਨ ਨੂੰ ਠੰਢੇ ਪਾਣੀ ਦਾ ਦਿਤੇ ਜਾਣ ਵਾਲਾ ਪੋਚਾ 
“ਓਹੀ ਭਾਠੀ ਓਹੀ ਪੋਚਾ ਉਹੀ ਪਿਆਰੋ ਉਹੀ ਰੂਚਾ। ” 
-ਗਉ ੫. ੧੫੭", ੨:੧ (214) 


(2) ਦੋਸ਼ 
“ਨਾ ਉਸੁ ਲੇਪ ਨ ਹਮ ਕਉ ਪੋਚਾ। ? 





2852 


-ਆਸਾ ੫, ੮੩, ੩:੨ (391) 
(1) ਪੁਚਕਾਰ ਕੇ, ਪਿਆਰ ਲਾਡ ਨਾਲ 
“ਅੰਤਰਿ ਬਾਹਰਿ ਮੁਖਿ ਦੇ ਗਿਰਾਸੁ ਖਿਨੁ ਖਿਨੁ ਪੋਚਾਰਿ। ” 
-ਗਉ ੪, ੫੧, ੧੨ (168) 
(2) ਪੋਚ ਕੇ, ਮਾਂਜ ਸੁਆਰ ਕੇ 
“ਖਹਿ ਪੋਚਾਰਿ ਮਾਟੀ ਕਾ ਭਾਂਡਾ। ? 
-ਸੂਹੀ ੫, ੨੦, ੩੧੧ (741) 


-ਗਉਂ ੧, ੫, ੨੨ (152) 


-ਸਲੋ ਫਰ, ੨੨ (1378) 


“ਤਿਸ ਕੀ ਕਰਿ ਪੋਤਦਾਰੀ ਫਿਰਿ ਦੂਖੁ ਨ ਲਾਗੇ। ”(ਸੰਭਾਲ, ਖਜ਼ਾਨਚੀਪੁਣਾ) 
-ਬਸੰ ੫. ੮, ੧:੪ (1182) 


-ਰਾਮ ੧, ੮, ੨੧ (878) 
(2) ਪੋਤਰਾ, ਪੁੱਤਰ ਦਾ ਪੁੱਤਰ 
“ਪਿਯੂ ਦਾਦੇ ਜੇਵਿਹਾ ਪੋਤਾ ਪਰਵਾਣੁ । ? 
੍‌੍ -ਰਾਮ ਬਸ, ੬:੨ (968) 


ਪੇਟਾ 
“ਮਿਲਿ ਜੋਤਿ ਜੋਤੀ ਓਤਿ ਪੋਤੀ ਹਰਿ ਨਾਮੁ ਸਭਿ ਰਸ ਭੋਗੋ। ? 
-ਬਿਲਾ ੫, ਛੰਤ ੧, ੩੫ (846) 


ਜਹਾਜ਼, ਨਉਕਾ 
“ਹਰਿ ਹਰਿ ਨਾਮੁ ਪੋਤੁ ਬੋਹਿਥਾ ਖੇਵਟੁ ਸਬਦੁ ਗੁਰੁ ਪਾਰਿ ਲੰਘਈਆ। ” 
-ਬਿਲਾ ੪, ਅਸ ੧, ੪੧ (833) 
ਖਜ਼ਾਨਚੀ 
“ਸਿਫਤਿ ਜਿਨਾ ਕਉ ਬਖਸੀਐ ਸੇਈ ਪੋਤੇਦਾਰ । ? 
-ਸਾਰ ੪, ਵਾਰ ੫ਸ, ੨, ੨੯੧ (1239) 


-ਸਿਰੀ ੩, ੪੪, ੧:੩ (30) 





ਪੀ 


“ਪਿਯੂ ਦਾਦੇ ਜੇਵਿਹਾ ਪੋਤੜ੍ਹਾ ਪਰਵਾਣੁ । ” 
-ਰਾਮ ਬਸ, ਵਾਰ ੬:੨੦ (968) 
ਗ੍ਰੰਥ, ਪੁਸਤਕ, ਧਾਰਮਕ ਗ੍ਰੰਥ 
“ਪੋਥੀ ਪੁਰਾਣੁ ਕਮਾਈਐ। ”? 
-ਸਿਰੀ ੧, ੩੩, ੨:੧ (25) 
ਧਾਰਮਕ ਗ੍ਰੰਥ 
“ਪੰਡਿਤ ਵਾਚਹਿ ਪੋਥੀਆ ਨਾ ਬੂਝਹਿ ਵੀਚਾਰੁ । 
-ਸਿਰੀ ੧, ਅਸ ੫, ੬੧ (56) 
ਵਾਰਤਾ, ਕਥਾ 
“ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ ਅਬ ਕਛੁ ਮਰਮੁ ਜਨਾਇਆ। ”” 
-ਸੋਰ ਰਵਿ, ੧, ੩:੧ (658) 
ਦਿ 
“ਬੈਸਨੋ ਸੋ ਜਿਸੁ ਉਪਰਿ ਸੁਪ੍ਰਸੰਨ। ” 
-ਗਉ ੫. ਸੁਖ ੯, ੨:੧ (274) 
(2) ਅਨੰਦ ਰੂਪ(ਪ੍ਰਭ) 
“ਦੀਨ ਦਇਆਲ ਪ੍ਰਸੰਨ ਪੂਰਨ ਜਾਚੀਐ ਰਜ ਸਾਧ। ”” 


-ਗੂਜ ੫, ਅਸ ੨, ੪:੨ (508) 


ਅਨੰਦ ਰੁਪ 


“ਭਵ ਭੂਤ ਭਾਵ ਸਮਬ੍ਹਿਅੰ ਪਰਮੰ ਪ੍ਰਸੰਨਮਿਦੰ। ” 


-ਗੂਜ ਜੈਦੇ, ੧, ੨੨ (526) 


ਖੁਸ਼ 
“ਸਭ ਬਿਧਿ ਮਾਨ੍ਿਉ ਮਨੁ ਤਬ ਹੀ ਭਯਉ ਪ੍ਸੰਨੁ ਰਾਜੁ ਜੋਗੁ ਤਖਤੁ ਦੀਅਨੁ ਗੁਰ 
ਰਾਮਦਾਸ। ” 

-ਸਵ ੪, ਨਲ ੪:੫ (1399) 


ਦੇਵਤਾ/ ਪ੍ਰਭੂ ਨੂੰ ਅਰਪਤ ਹੋਇਆ ਖਾਣ ਯੋਗ ਪਦਾਰਥ 
“ਜੇ ਓਹੁ ਅਨਿਕ ਪ੍ਰਸਾਦ ਕਰਾਵੈ । ” 
-ਗੋਂਡ ਰਵਿ, ੨, ੩:੧ (875) 

ਕ੍ਰਿਪਾ 
“ਜਾਚੰਤਿ ਨਾਨਕ ਕ੍ਰਿਪਾਲ ਪ੍ਰਸਾਦ ਨਹ ਬਿਸਰੰਤਿ ਨਹ ਬਿਸਰੰਤਿ ਨਾਰਾਇਣਹ। ”” 

-ਸਸ ੫, ੨੧੧੬ (1356) 
ਕ੍ਰਿਪਾ ਸਦਕਾ 
“ਵਰਤੰਤਿ ਸੁਖ ਆਨੰਦ ਪ੍ਰਸਾਦਹ । ? 

-ਸਸ ੫, ੨੩੩ (1356) 
ਕ੍ਰਿਪਾ ਨਾਲ ਕ੍ਰਿਪਾ ਸਦਕਾ 
“ਜਿਸੁ ਪੁਸਾਦਿ ਮਾਇਆ ਸਿਲਕ ਕਾਟੀ। ”” 





2854 


-ਗਉ ੫. ੭੫, ੪:੧ (177) 


“ਬਿਨਵੰਤਿ ਨਾਨਕ ਗੁਰ ਪ੍ਰਸਾਦੀ ਸਦਾ ਹਰਿ ਰੰਗੁ ਮਾਣੀ। (ਕ੍ਰਿਪਾ ਨਾਲ ਦੁਆਰਾ) 
-ਆਸਾ ੫, ਛੰਤ ੨, ੧:੬ (453) 
ਪ੍ਰਸਾਦੂ- 
“ਨਾਨਕ ਪ੍ਰਭ ਸਰਣਾਗਤੀ ਕਰਿ ਪੁਸਾਦੁ ਗੁਰਦੇਵ । (ਕ੍ਰਿਪਾ, ਮਿਹਰ) 
-ਗਉ ੫. ਸੁਖ ੬ਸ:੨ (269) 


(1) ਕ੍ਰਿਪਾ, ਮਿਹਰ ਵੇਖੋ “ਪੁਸਾਦਿ” 
(2) ਪ੍ਰਸ਼ਾਦ (ਨਿਰਣੈ) ਖੈਰ, ਦਾਨ (ਦਰਪਣ) 
“ਗੁਰਮੁਖਿ ਪਾਈਐ ਨਾਮ ਪ੍ਰਸਾਦੁ । ” 


-ਬਸੰ ੩, ੬, ੩:੪ (1174) 


ਮਸ਼ਹੂਰ, ਨਾਮਵਰ 
“ਭਲਉ ਪ੍ਰਸਿਧੁ ਤੇਜੋ ਤਨੌ ਕਲੂ ਜੋੜਿ ਕਰ ਧਾਇਅਓ। ” 
-ਸਵ ੩, ੫੫ (1393) 


ਪ੍ਰਸੰਨ, ਖੁਸ਼ 
“ਕਹੁ ਨਾਨਕ ਪ੍ਰਭ ਭਏ ਪ੍ਸੀਨਾ। ” 
-ਬਿਲਾ ੫, ੧੨, ੪੨ (804) 


ਚੋਈ, ਟਪਕੀ (ਮਹਾਨਕੋਸ਼) 
ਪਸੀਨਾ 
“ਨਖ ਪ੍ਰਸੇਵ ਜਾ ਚੈ ਸੁਰਸਰੀ।” 
-ਮਲਾ ਨਾਮ, ੧, ੪:੩ (1292) 


-ਗਉ ੧, ਅਸ ੯, ੪:੩ (224) 


-ਸਵ ੩, ੧੩:੪ (1394) 
ਪ੍ਰ ਹਲਾਦੂ- 
“ਹਰਣਾਖਸੁ ਦੁਸਟੁ ਹਰਿ ਮਾਰਿਆ ਪ੍ਰਹਲਾਦੁ ਤਰਾਇਆ। ” 
-ਆਸਾ ੪, ਛੰਤ ੨੦, ੪:੨ (451) 
ਪ੍ਰਹਾਰ- ਮਾਰਨ ਵਾਲਾ, ਕਰਨ ਵਾਲਾ 
“'ਬਧਿਕੁ ਉਧਾਰਿਓ ਖਮਿ ਪ੍ਰਹਾਰ। ” 
-ਬਸੰ ੫. ਅਸ ੧, ੩:੧ (1192) 


ਪ੍ਰਹਾਰਣਹ---- ਮਾਰਨ ਨਾਲ, ਨਾਲ ਵਾਰ ਕਰਨ ਨਾਲ 


6੮ 





ਪਿ 


“ਹਤੰ ਪੰਚ ਸਤ੍ਰੇਣ ਨਾਨਕ ਹਰਿ ਬਾਣੇ ਪ੍ਰਹਾਰਣਹ। ”” 
-ਗਾਥਾ ੫, ੬:੩ (1360) 


“ਮ੍ਰਿਗੀ ਪੇਖੰਤ ਬਧਿਕ ਪ੍ਰਹਾਰੇਣ ਲਖ ਆਵਧਹ। ”” 
-ਸਸ ੫, ੬:੧ (1354) 


ਪ੍ਰਹਿਲਾਦਾ---- ਪ੍ਰਹਲਾਦ 
“ਜਿਉ ਗੁਰ ਉਪਦੇਸਿ ਤਰੇ ਪ੍ਰਹਿਲਾਦਾ ਗੁਰੁ ਸੇਵਕ ਪੈਜ ਰਖਾਵੈਗੇ । ” 
-ਕਾਨ ੪, ਅਸ ੬, ੧੨ (1311) 


-ਗਉ ਕਬ, ੬੧, ੧੨ (337) 
ਪ੍ਰਹਿਲਾਦਿਕ- 
“ਗਾਵਹਿ ਇੰਦ੍ਰਾਦਿ ਭਗਤ ਪ੍ਰ ਹਿਲਾਦਿਕ ਆਤਮਰਸੁ ਜਿਨਿ ਜਾਣਿਓ। ” (ਪ੍ਰਹਲਾਦ 
ਆਦਿਕ) 
-ਸਵ ੧, ੨੩ (1389) 
ਪ੍ਰਹਿਲਾਦੁ- 
“ਪ੍ਰਹਿਲਾਦੁ ਜਨੁ ਹਰਨਾਖਿ ਪਕਰਿਆ ਹਰਿ ਰਾਖਿ ਲੀਓ ਤਰਾਇਆ। ” 
-ਮਾਲੀ ੪, ੧, ੨:੨ (984) 
ਪ੍ਰਹਿਲਾਦੈ- 
“ਕੀਨੀ ਰਖਿਆ ਭਗਤ ਪ੍ਰਹਿਲਾਦੈ ਹਰਨਾਖਸ ਨਖਹਿ ਬਿਦਾਰੇ । ” (ਪ੍ਰਹਲਾਦ ਦੀ) 
-ਮਾਰੂ ੫, ੨, ੩:੧ (999) 


“ਅੰਧਕਾਰ ਸਿਮਰਤ ਪ੍ਰਕਾਸ ਗੁਣ ਰਮੰਤ ਅਘ ਖੰਡਨਹ । ” 
-ਸਸ ੫. ੧੯੧ (1355) 


“ਸੰਤੋਖ ਸਰੋਵਰਿ ਬਸੈ ਅਮਿਅ ਰਸੁ ਰਸਨ ਪ੍ਕਾਸੈ। ”” 
-ਸਵ ੪, ਕਲ ੬:੧ (1397) 
ਤਰ੍ਹਾਂ, ਭਾਂਤ, ਕਿਸਮ 
“ਭੋਜਨੁ ਅਨਿਕ ਪੁਕਾਰ ਬਹੁ ਕਪਰੇ । ? 
-ਗਉ ੫. ਅਸ ੪, ੧:੩ (237) 


ਹੋਰ ਰੂਪ: 
ਪ੍ਰਕਾਰੰ- 
-ਸਸ ੫. ੧੬੧ (1355) 


(1) ਕਿਲ੍ਹਾ, ਕੋਟ (ਮਹਾਨਕੋਸ਼) 





2856 


“ਤੁਮ ਹੀ ਦੀਏ ਅਨਿਕ ਪ੍ਰਕਾਰਾ ਤੁਮ ਹੀ ਦੀਏ ਮਾਨ। ” 
-ਸਾਰ ੫. ੬੪, ੧੧ (1217) 
(ਨਿਰਣੈ ਤੇ ਦਰਪਣ ਇਥੇ ਵੀ ਅਰਥ “ਕਿਸਮਾਂ” ਕਰ ਰਿਹਾ ਹੈ) 
(2) ਕਿਸਮ, ਭਾਂਤ 
“ਕਹੰਤ ਬੇਦਾ ਗੁਣੰਤ ਗੁਨੀਆ ਸੁਣੰਤ ਬਾਲਾ ਬਹੁ ਬਿਧਿ ਪ੍ਰਕਾਰਾ। ”” 
-ਸਸ ੫. ੧੪੧੧ (1355) 


ਹੋਰ ਰੂਪ: 
ਪ੍ਰਕਾਰਿ- 
“ਕਿਤੈ ਪ੍ਰਕਾਰਿ ਨ ਤੂਟਉ ਪ੍ਰੀਤਿ। ”(ਤਰ੍ਹਾਂ ਵੀ) 


-ਧਨਾ ੫. ੫੮, ੧":੧ (684) 
ਪ੍ਰਕਾਰੀ- 
“ਅਨਿਕ ਪ੍ਰਕਾਰੀ ਬਸਤ ਓਢਾਏ । (ਤਰਾਂ ਦੇ) 
-ਧਨਾ ੫. ੫੬, ੨੧ (684) 
“ਅਨਿਕ ਪ੍ਰਕਾਰੀ ਮੋਹਿਆ ਬਹੁ ਬਿਧਿ ਇਹੁ ਸੰਸਾਰੁ । (ਕਈ ਤਰਾਂ ਨਾਲ) 
-ਸਿਰੀ ੫, ੯੧, ੪:੧ (50) 


“ਨਾਨਕ ਭੋਜਨ ਅਨਿਕ ਪੁਕਾਰੇਣ ਨਿੰਦਕ ਆਵਧ ਹੋਇ ਉਪਤਿਸਟਤੇ । ” 
-ਸਸ ੫, ੨੭੩੨ (1356) 


“ਪ੍ਰਗਟ ਪੁਤਾਪੁ ਵਰਤਾਇਓ ਸਭੁ ਲੋਕੁ ਕਰੈ ਜੈਕਾਰੁ ਜੀਉ । ? 
-ਸਿਰੀ ੧, ਅਸ ੨੮, ੧੭:੩ (72) 
(1) ਪੁਗਟ ਹੋਵੇ, ਪੁਤਖ ਹੋਵੇ 
“ਨਿਤੁ ਘਰਿ ਹਰਿ ਕੰਤੁ ਨ ਪ੍ਰਗਟਈ ਭਠਿ ਨਗਰ ਸੇ ਗ੍ਰਾਮ। (ਭਾਵ ਆਵੇ) 
-ਮਾਝ ੫. ਬਾਰਾ ੧:੬ (133) 
(2) ਪ੍ਰਸਿੱਧ ਹੋਣਾ 
“ਮੋਹਿ ਕਿਰਪਨ ਕਉ ਕੋਇ ਨ ਜਾਨਤ ਸਗਲ ਭਵਨ ਪ੍ਰਗਟਈ। ”” 
-ਆਸਾ ੫, ੧੨੪, ੨੯੧ (402) 
ਪ੍ਰ ਗਟਾਇਓ --- ਪ੍ਰਗਟ ਕੀਤਾ, ਪ੍ਰਤੱਖ ਕੀਤਾ, ਰੋਸ਼ਨ ਕੀਤਾ 
“ਭਇਓ ਪ੍ਰਗਾਸੁ ਸਰਬ ਉਜੀਆਰਾ ਗੁਰ ਗਿਆਨੁ ਮਨਹਿ ਪ੍ਗਟਾਇਓ। ”” 
-ਗਉ ੫, ੧੩੬", ੨:੧ (209) 


ਪ੍ਰਗਟਾਇਆ- 
““ਖ਼ੁਦੀ ਮਿਟੀ ਚੂਕਾ ਭੋਲਾਵਾ ਗੁਰਿ ਮਨ ਹੀ ਮਹਿ ਪ੍ਰਗਟਾਇਆ ਜੀਉ। ” (ਜ਼ਾਹਰ 
ਕੀਤਾ, ਪ੍ਰਤੱਖ ਕੀਤਾ) 

-ਮਾਝ ੫, ੩੨, ੩੩ (104) 


“ਨਾਨਕ ਸੋ ਸੇਵਕੁ ਦਹ ਦਿਸਿ ਪ੍ਰਗਟਾਇਆ। ”(ਪ੍ਰਸਿੱਧ ਕੀਤਾ ਰੋਸ਼ਨ ਕੀਤਾ) 
-ਗਉ ੫. ਸੁਖ ੧੭, ੪:੧੦ (285) 





6 


6੮ 


ਇਮ. 


“ਜਹ ਜਹ ਸੰਤ ਅਰਾਧਿਆ ਤਹ ਤਹ ਪ੍ਗਟਾਇਆ। "(ਪ੍ਰਤੱਖ ਹੋਇਆ) 
-ਆਸਾ ੫, ਛੰਤ ੬, ੪੨ (456) 
ਪ੍ਰਗਟਾਏ- 
“ਕਿਨਿ ਬਿਧਿ ਮਿਲੀਐ ਕਿਨਿ ਬਿਧਿ ਬਿਛੁਰੈ ਇਹ ਬਿਧਿ ਕਉਣੁ ਪ੍ਰਗਟਾਏ 
ਜੀਉ। ”(ਦਸੇ ਪ੍ਰਤਖ ਕਰੇ) 
-ਮਾਝ ੫. ਅਸ ੩੬, ੩:੩ (131) 


ਪ੍ਰਗਟਾਨੀ ---- ਪ੍ਰਗਟ/ ਪ੍ਰਤੱਖ ਹੋਈ 


“ਜਿਤੁ ਲਾਗੋ ਮਨੁ ਬਾਸਨਾ ਅੰਤਿ ਸਾਈ ਪ੍ਰਗਟਾਨੀ। ? 
-ਗਉ ੫, ਅਸ ੧੫, ੬:੨ (242) 


ਪ੍ਰਗਟਾਵਣਿਆ - ਪ੍ਰਗਟ ਹੁੰਦਾ ਹੈ 


“ਤੂ ਸਾਹਿਬ ਸਰਣਿ ਸੁਖਦਾਤਾ ਸਤਿ ਸੰਗਤਿ ਜਪਿ ਪ੍ਰ ਗਟਾਵਣਿਆ। ” 
-ਮਾਝ ੫, ਅਸ ੩੭, ੭:੩ (132) 


-ਗਉ ੫, ਸੁਖ ੧੧, ੪:੪ (277) 


-ਗਉਂ ੫, ੧੬੭, ੨੧ (199) 
“ਤਾ ਤੇ ਅੰਗਦੁ ਲਹਣਾ ਪ੍ਰਗਟਿ ਤਾਸੁ ਚਰਣਹ ਲਿਵ ਰਹਿਅਉ। ”? 
-ਸਵ ੩, ੧੫੨ (1395) 
“ਕਲਿ ਸਮੁਦ੍ ਭਏ ਰੂਪ ਪ੍ਰਗਟਿ ਹਰਿ ਨਾਮ ਉਧਾਰਨੁ (ਪ੍ਰਕਾਸ਼ਮਾਨ ਹੋਏ)” 
-ਸਵ ੫. ਮਥੁ ੭੧ (1409) 


ਹੋਰ ਰੂਪ: 
ਪ੍ਰਗਟਿਓ - 
“ਪ੍ਰਗਟਿਓ ਸੋ ਜਨੁ ਸਗਲੇ ਭਵਨ। ”(ਪ੍ਰਤੱਖ ਹੋ ਗਿਆ/ ਪ੍ਰਸਿਧ ਹੋ ਗਿਆ) 
-ਆਸਾ ੫, ੮੯, ੩੯੧ (393) 
“ਪ੍ਰਗਟਿਓ ਜੋਤਿ ਸਹਜ ਸੁਖ ਸੋਭਾ ਬਾਜੇ ਅਨਹਤ ਬਾਨੀ। ”(ਪ੍ਰਕਾਸ਼ ਹੋ ਗਿਆ) 
-ਧਨਾ ੫. ੫, ੪੧ (672) 


ਪ੍ਰਗਟਿਆ- 
“ਐਸੇ ਗਿਆਨ ਪੁਗਟਿਆ ਪੁਰਖੋਤਮ ਕਹੁ ਕਬੀਰ ਰੰਗਿ ਰਾਤਾ। ”(ਪੁਗਟ/ ਪੁਤੱਖ, 
ਪ੍ਰਕਾਸ਼ਮਾਨ ਹੋਇਆ) 
-ਸਿਰੀ ਕਬ, ੩, ੪:੧ (92) 
“ਵਿਖੁ ਵਿਚਿ ਅੰਮ੍ਰਿਤੁ ਪ੍ਗਟਿਆ ਕਰਮਿ ਪੀਆਵਣਹਾਰੁ । ”(ਪ੍ਤੱਖ ਹੋਇਆ, 
ਪ੍ਰਗਟ ਹੋਇਆ) 
-ਸੋਰ ੪, ਵਾਰ ੧੦ਸ, ੩, ੨:੫ (646) 


ਪ੍ਰਗਟ ਹੁੰਦੀਆਂ ਹਨ ਭਾਵ ਉਠਦੀਆਂ ਹਨ 
“ਨਿਰਮਲ ਨਾਮੁ ਸੁਧਾ ਪਰਪੂਰਨ ਸਬਦ ਤਰੰਗ ਪ੍ਰਗਟਿਤ ਦਿਨ ਆਗਰੁ । ? 





2858 


-ਸਵ ੪, ਮਥੁ ੪:੧ (1404) 


ਪ੍ਰਗਟ ਹੋਈ, ਉਦੈ ਹੋਈ, ਪ੍ਰਕਾਸ਼ਮਾਨ ਹੋਈ 
“ਗੁਰਮੁਖਿ ਬੁਧਿ ਪ੍ਰਗਟੀ ਪ੍ਰਭ ਜਾਸੁ । 95 
-ਗਉ ੩, ਅਸ ੭, ੭:੩ (232) 
“ਮਸਤਕਿ ਮਣੀ ਪ੍ਰੀਤਿ ਬਹੁ ਪ੍ਰਗਟੀ ਹਰਿ ਨਾਮੈ ਹਰਿ ਸੋਹਾਇਆ। ”(ਭਾਵ ਚਮਕੀ) 
-ਆਸਾ ੪, ਛੰਤ ੧੨, ੧:੪ (446) 
ਹੋਰ ਰੂਪ: 
ਪ੍ਰਗਟੀਆ- 
“ਨਿਰਭਉ ਨਿਰੰਕਾਰੁ ਅਲਖੁ ਹੈ ਗੁਰਮੁਖਿ ਪੁਗਟੀਆ । ? (ਪ੍ਤੱਖ ਹੋਇਆ) 
-ਗੂਜ ੩, ਵਾਰ ੧੯:੪ (516) 


ਪ੍ਰਗਟੀਨਾ ---- ਪ੍ਰਗਟ ਹੋ ਗਿਆ, ਪ੍ਰਸਿੱਧ ਹੋ ਗਿਆ ਭਾਵ ਫੈਲ ਗਿਆ 
“ਜੈ ਜੈ ਕਾਰੁ ਜਗਤਿ ਪ੍ਰਗਟੀਨਾ। ? 
-ਬਿਲਾ ੫, ੧੨, ੨੨ (804) 


(1) ਪ੍ਰਤੱਖ, ਪ੍ਰਕਾਸ਼ਮਾਨ 
“ਗੁਪਤੁ ਪ੍ਰਗਟੁ ਸਭ ਜਾਣੀਐ ਜੇ ਮਨੁ ਰਾਖੈ ਠਾਇ। ” 
-ਸਿਰੀ ੧, ਅਸ ੭, ੩੨ (57) 
“ਦੂਖ ਭੂਖ ਦਾਰਿਦੂ ਨਾਠੇ ਪ੍ਰਗਟੁ ਮਗੁ ਦਿਖਾਇਆ। ”(ਪ੍ਰਤੱਖ, ਸਹੀ) 
-ਆਸਾ ੫, ਛੰਤ ੯, ੪:੩ (459) 
“ਗੁਝਾ ਕਮਾਣਾ ਪ੍ਰਗਟੁ ਹੋਆ ਈਤ ਉਤਹਿ ਖੁਆਰੀ। ”(ਜ਼ਾਹਰ ਹੋਇਆ) 
-ਆਸਾ ੫, ਛੰਤ ੧੧, ੩:੫ (460) 
“ਭਰਪੁਰਿ ਧਾਰਿ ਰਹਿਆ ਨਿਹਕੇਵਲੁ ਗੁਪਤੁ ਪੁਗਟੁ ਸਭ ਠਾਈ ਹੇ । (ਪ੍ਰਤੱਖ) 
-ਮਾਰੂ ੧, ਸੋਲਾ ੨, ੧੨੩ (1022) 
(2) ਪ੍ਰਸਿੱਧ 
“ਜਿਹ ਪ੍ਰਸਾਦਿ ਤੂੰ ਪ੍ਗਟੁ ਸੰਸਾਰਿ। ”(ਪ੍ਰਸਿੱਧ) 
-ਗਉਂ ੫. ਸੁਖ ੬, ੭:੧ (270) 


(1) ਪ੍ਰਤੱਖ ਹੋਏ, ਜ਼ਾਹਿਰ ਹੋਏ 
“ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ ਪ੍ਰਗਟੇ ਆਇ। ”” 
-ਮਾਝ ੫, ਬਾਰਾ ੧੩:੧ (136) 
“ਪ੍ਗਟੇ ਗੁਪਾਲ ਮਹਾਂਤ ਕੈ ਮਾਥੈ । ”(ਪ੍ਤੱਖ ਹੁੰਦੇ/ ਝਲਕਦੇ ਹਨ) 
-ਗਉ ੫, ਸੁਖ ੨੪, ੩:੯ (295) 
“ਕੋਟਿ ਬਿਘਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ। (ਭਾਵ ਖੁਲ੍ਹੇ) 
-ਸੋਰ ੫, ੧੧, ੧:੨ (611) 


ਹੋਰ ਰੂਪ: 

ਪ੍ਰਗਟੈ- 

“ਸਾਧ ਕੈ ਸੰਗਿ ਪੁਗਟੈ ਸੁ ਗਿਆਨੁ। (ਪ੍ਰਤੱਖ ਹੁੰਦਾ ਹੈ, ਜ਼ਾਹਿਰ ਹੁੰਦਾ ਹੈ, ਭਾਵ 
ਸਮਝ ਆਉਂਦਾ ਹੈ) 


-ਗਉ ੫. ਸੁਖ ੭, ੧:੪ (271) 





ਪੀ 


(2) ਪ੍ਰਸਿੱਧ/ ਉਘੇ ਹੋਏ 
“ਜਨ ਨਾਨਕ ਹਰਿ ਹਰਿ ਹਰਿ ਜਪਿ ਪੁਗਟੇ ਮਤਿ ਗੁਰਮਤਿ ਨਾਮਿ ਸਮਾਨੇ। ” 
-ਗਉ ੪, ੫੬, ੪:੨ (170) 


ਪ੍ਰਜਵਲਤ 
“ਗਤਿ ਪਾਵਹਿ ਮਤਿ ਹੋਇ ਪ੍ਰਗਾਸ। (ਭਾਵ ਉਜਲੀ) 


-ਗਉ ੫. ਬਾਅ ੩੨:੪ (257) 
“ਬੁਧਿ ਪ੍ਗਾਸ ਪੁਗਟ ਭਈ ਉਲਟਿ ਕਮਲ ਬਿਗਸਨਾ। (ਭਾਵ ਚਮਕ ਉਠੀ) 

-ਬਿਲਾ ੫, ੪੩, ੨੨ (811) 
(2) ਚਾਣਨ 
“ਘਟਿ ਘਟਿ ਪੂਰਨ ਬ੍ਰਹਮ ਪ੍ਰਗਾਸ। ”” 

-ਗਉ ੫. ਸੁਖ ੧੧, ੪:੮ (277) 

“ਸੰਤ ਸੰਗਤਿ ਮਿਲਿ ਭਇਆ ਪ੍ਰਗਾਸ। ”” 

-ਪੁਭਾ ੫, ੧੨, ੧੧ (1341) 
ਹੋਰ ਰੂਪ: 


ਪ੍ਰਗਾਸਾ=- 
“ਤੁਮਰੀ ਕ੍ਰਿਪਾ ਤੇ ਹੋਇ ਪ੍ਰਗਾਸਾ ਸਰਬ ਮਇਆ ਪ੍ਰਤਿਪਾਲਾ ਜੀਉ । ? 
-ਮਾਝ ੫, ੩੩, ੩:੩ (104) 
(3) ਭਾਵ ਖਿੜਨਾ 
“ਚਾਰਿ ਪਦਾਰਥ ਕਮਲ ਪ੍ਰਗਾਸ। (ਹਿਰਦੇ ਰੂਪ ਕਮਲ ਖਿੜ ਜਾਂਦਾ ਹੈ) 
-ਗਉ ੫. ਸੁਖ ੨੪, ੬:੫ (296) 
(4) ਪ੍ਰਕਾਸ਼ਮਾਨ ਹੋਣ ਭਾਵ ਉਦੈ ਹੋਣ 
“ਰਵਿ ਪ੍ਰਗਾਸ ਰਜਨੀ ਜਥਾ ਗਤਿ ਜਾਨਤ ਸਭ ਸੰਸਾਰ। ”? 
-ਗਉ ਰਵਿ, ਅਸ ੧, ੫:੧ (346) 
(1) ਚਾਣਨ, ਵੇਖੋ “ਪ੍ਗਾਸ” (2) 
(2) ਜਨਮ ਲਿਆ ਪ੍ਰਕਾਸ਼ਮਾਨ ਹੋਏ 
“ਗੁਰ ਰਾਮਦਾਸ ਘਰਿ ਜੀਅਉ ਪ੍ਰਗਾਸਾ। ” 
-ਸਵ ੫, ਕਲ ੧:੫ (1406) 


“ਕਮਲੂ ਪ੍ਰਗਾਸਿ ਸਦਾ ਰੰਗਿ ਰਾਤਾ ਅਨਹਦ ਸਬਦੁ ਵਜਾਇਆ। ” 
-ਸੋਰ ੩, ੭, ੩:੩ (602) 
ਹੋਰ ਰੂਪ: 
ਪ੍ਰ ਗਾਸਿਆ- 
“ਅੰਤਰਿ ਕਮਲੁ ਪੁਗਾਸਿਆ ਅੰਮਿ੍‌ਤੁ ਭਰਿਆ ਅਘਾਇ। (ਖਿੜਿਆ) 
-ਸਿਰੀ ੧, ੨੦, ੪:੨ (22) 
ਪ੍ਰਗਾਸਿਆ --- (1) ਖਿੜਿਆ, ਵੇਖੋ “ਪ੍ਰ੍ਗਾਸਿ” 
“ਹੋਰ ਰੂਪ: 





2860 


ਪ੍ਰਗਾਸੀ- 
“ਸਚੈ ਸਬਦਿ ਸਦਾ ਮਤਿ ਉਤਮ ਅੰਤਰਿ ਕਮਲੁ ਪ੍ਰਗਾਸੀ ਹੇ। ”(ਖਿੜਾ ਦਿਤਾ) 
-ਮਾਰੂ ੩, ਸੋਲਾ ੫, ੩:੩ (1048) 
ਪ੍ਰਗਾਸੀਐ- 
“ਗੁਰ ਮੁਖਿ ਕਮਲੁ ਪ੍ਰਗਾਸੀਐ ਭਾਈ ਰਿਦੈ ਹੋਵੈ ਪਰਗਾਸੁ । ” 
-ਸੋਰ ੫, ਅਸ ੧, ੫:੩ (640) 
(2) ਪ੍ਰਗਟ ਹੈ, ਜ਼ਾਹਿਰ ਹੈ 
“ਜੈਸੇ ਧਰਤੀ ਮਧੇ ਪਾਣੀ ਪਰਗਾਸਿਆ ਬਿਨੁ ਪਗਾ ਵਰਸਤ ਫਿਰਾਹੀ। ? 
-ਗਉ ੩, ੩੫, ੧:੨ (162) 
(3) ਦਸਿਆ, ਪੁਗਟਾਇਆ 
“ਹਰਿ ਹਰਿ ਨਾਮੁ ਪਰਗਾਸਿਆ ਮੇਰੇ ਗੋਵਿੰਦਾ ਸਭ ਦਾਲਦ ਦੁਖ ਲਹਿ ਜਾਹੀ 
ਜੀਉ।” 
-ਮਾਝ ੪, ੬੭, ੧੩ (173) 
(4) ਸਮਝ ਵਿਚ ਲਿਆਂਦਾ, ਸਮਝਾਇਆ 
“ਸੋ ਮਰਨਾ ਗੁਰ ਸਬਦਿ ਪ੍ਰਗਾਸਿਆ। ”? 
-ਗਉ ਕਬ, ੨੦, ੧੨ (327) 
(5) ਜਗਿਆ, ਰੋਸ਼ਨ ਹੋਇਆ, ਪੁਕਾਸ਼ਮਾਨ ਹੋਇਆ 
“ਨਾਨਕ ਨਾਮੁ ਰਤਨੁ ਪਰਗਾਸਿਆ ਐਸੀ ਗੁਰਮਤਿ ਪਾਈ। ”? 
-ਆਸਾਂ ੧, ਛੱਤ ੩, ੩:੬ (437) 


ਹੋਰ ਰੂਪ: 


ਪ੍ਰਗਾਸੀ- 
“ਮਨਮੁਖ ਅੰਧੇ ਕਿਛੂ ਨ ਸੂਝੈ ਗੁਰਮਤਿ ਨਾਮੁ ਪ੍ਰਗਾਸੀ ਹੇ। ”(ਪ੍ਰਕਾਸ਼ਮਾਨ ਕੀਤਾ) 
-ਮਾਰੂ ੩, ਸੋਲਾ ੫, ੧੪:੩ (1040) 
“ਗੁਰ ਦਰਸੁ ਪਾਇਆ ਅਗਿਆਨੁ ਗਵਾਇਆ ਅੰਤਰਿ ਜੋਤਿ ਪ੍ਰਗਾਸੀ। (ਜਗਾਈ) 
-ਤੁਖਾ ੪, ਛੰਤ ੪, ੧:੩ (1116) 
ਪ੍ਰਗਾਸੀਆ- 
“ਅੰਤਰਿ ਜੋਤਿ ਪੁਗਾਸੀਆ ਏਕਸੁ ਸਿਉ ਲਿਵ ਲਾਇ। (ਜਗਾਈ) 
-ਸਿਰੀ ੫, ੮੧, ੧੨ (46) 
(6) ਬਣਿਆ, ਹੋਂਦ ਵਿਚ ਆਇਆ 
“ਜਿਉ ਪ੍ਰਗਾਸਿਆ ਮਾਟੀ ਕੁੰਭੇਉ। ? 
-ਪੁਭਾ ਨਾਮ, ੩, ੨੧ (1351) 


(1) ਰੌਸ਼ਨ, ਪ੍ਰਕਾਸ਼ਮਾਨ, ਪ੍ਰਗਟ 
“ਜਿਸੁ ਅੰਦਰਿ ਨਾਮ ਪ੍ਰਗਾਸੁ ਹੈ ਓਹੁ ਸਦਾ ਸਦਾ ਥਿਰੁ ਹੋਇ। ” 

-ਸਿਰੀ ੩, ੩੭, ੩:੪ (28) 
(2) ਚਾਨਣ, ਪ੍ਰਕਾਸ਼ 
“ਭਇਓ ਪ੍ਰਗਾਸੁ ਸਰਬ ਉਜੀਆਰਾ ਗੁਰ ਗਿਆਨੁ ਮਨਹਿ ਪ੍ਰਗਟਾਇਓ। ” 

-ਗਉ ੫. ੧੩੬, ੨੧ (209) 
“ਤਾ ਕੈ ਹਿਰਦੈ ਹੋਇ ਪ੍ਰਗਾਸੁ । ” (ਗਿਆਨ ਦਾ ਚਾਨਣ) 

-ਗੋਂਡ ੫, ੧੨, ੪:੨ (866) 





2861 


(3) ਗਿਆਨ ਹੋ ਗਿਆ, ਸਮਝ ਆ ਗਈ 
“ਗੁਰਮੁਖਿ ਪਰਗਾਸੁ ਭਇਆ ਸਾਤਿ ਆਈ ਦੁਰਮਤਿ ਬੁਧਿ ਨਿਵਾਰੀ। ” 
-ਸੋਰ ੪, ੭, ੩੯੧ (607) 
(4) ਖਿੜ ਗਿਆ 
“ਕਮਲ ਪਰਗਾਸੁ ਭਇਆ ਗੁਰੁ ਪਾਇਆ ਹਰਿ ਜਪਿਓ ਭੂਮੁ ਭਉ ਭਾਗਾ। ”” 
-ਮਾਲੀ ੪, ੪, ੧":੨ (985) 


“ਨਾਮੁ ਨਿਧਾਨੁ ਧਿਆਨ ਅੰਤਰਗਤਿ ਤੇਜ ਪੁੰਜ ਤਿਹੁ ਲੋਗ ਪ੍ਰਗਾਸੇ। ” 
-ਸਵ ੪, ਮਥੁ ੬੧ (1404) 


“ਕਰਿ ਪ੍ਰਗਾਸੁ ਪੁਚੰਡ ਪ੍ਰਗਟਿਓ ਅੰਧਕਾਰੁ ਬਿਨਾਸੁ । ”” 
-ਮਾਰੂ ੫, ਅਸ ੩, ੫:੧ (1018) 
ਹੋਰ ਰੂਪ: 
ਪ੍ਚੰਡੁ- 
“ਗਿਆਨੁ ਪੁਚੰਡੁ ਬਲਿਆ ਘਟਿ ਚਾਨਣੁ ਘਰ ਮੰਦਰ ਸੋਹਾਇਆ। ”(ਤੇਜ਼) 
-ਸੂਹੀ ੪, ਛੰਤ ੩, ੩:੪ (774) 


“ਗੁਹਜ ਪਾਵਕੋ ਬਹੁਤੁ ਪ੍ਰਜਾਰੈ ਮੋ ਕਉ ਸਤਿਗੁਰਿ ਦੀਓ ਹੈ ਬਤਾਇ। ” 
-ਗੂਜ ੫, ੨੧, ੧੨ (500) 


“ਪ੍ ਣਵਤਿ ਨਾਨਕ ਤਿਨ ਕੀ ਸਰਣਾ ਜਿਨ ਤੂ ਨਾਹੀ ਵਿਸਰਿਆ। ” 
-ਆਸਾ ੧, ਸੋਪੁ ੩, ੨:੨ (12) 
(ਮਹਾਨਕੋਸ਼ ਇਸ ਦੇ ਅਰਥ “ਸ਼ਰਧਾਵਾਨ” ਕਰਦਾ ਹੈ) 


“ਪ੍ਣਵੈ ਨਾਨਕੁ ਬੇਨਤੀ ਤੂ ਸਰਵਰੁ ਤੂ ਹੰਸੁ । ”” 


-ਸਿਰੀ ੧, ੨੫, ੪੧੧ (23) 
“ਥਾਨ ਥਨੰਤਰਿ ਨਾਮਾ ਪੂਣਵੈ ਪੂਰਿ ਰਹਿਓ ਤੂੰ ਸਰਬ ਮਹੀ। ” 
-ਆਸਾ ਨਾਮ, ੨, ੪੨ (485) 
(ਮਹਾਨਕੋਸ਼ ਇਥੇ ਅਰਥ “ਨਮਸਕਾਰ ਕਰਦਾ ਹੈ” ਕਰਦਾ ਹੈ) 
“ਨਾਮਾ ਪੁਣਵੈ ਸੇਲ ਮਸੇਲ। (ਕਹੇ) 
-ਭੈਰ ਨਾਮ, ੧੦, ੧੯੧ (1166) 


“ਤੀਨਿ ਦੇਵ ਪ੍ਰਤੱਖਿ ਤੋਰਹਿ ਕਰਹਿ ਕਿਸ ਕੀ ਸੇਉ।”? 
-ਆਸਾ ਕਬ, ੧੪, ੨:੨ (479) 
“ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ । 
-ਆਸਾ ਧਨਾ ੨, ੪:੨ (488) 





2862 


ਪ੍ਰਤਗਿਆ---- ਦ੍ਰਿੜ ਨਿਸ਼ਚਾ 
“ਰਾਮ ਸੰਗਿ ਨਾਮਦੇਵ ਜਨ ਕਉ ਪ੍ਰਤਗਿਆ ਆਈ। ” 
-ਟੋਡੀ ਨਾਮ, ੨, ੧:੧ (718) 


ਨਿਤਾ ਪੁਤੀ, ਹਮੇਸ਼ਾ, ਸਦਾ 
“ਬਰਧਮਾਨ ਹੋਵਤ ਦਿਨ ਪ੍ਰਤਿਨਿਤ ਆਵਤ ਨਿਕਟਿ ਬਿਖੰਮ ਜਰੀ। ? 
-ਸਮੁ ੫, ੩":੪ (1387) 
ਕਰਦਾ ਹੈ) 
ਬਹੁਤ ਤਪਾਨਾ 
“ਸਰਬ ਜੀਅ ਕੀਏ ਪ੍ਰਤਪਾਨੀ। ” 
-ਮਲਾ ੧, ਅਸ ੫, ੩:੧ (1275) 


“ਅਨਦੁ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ। ” 
-ਸੋਰ ੫, ੧੮, ੪:੨ (614) 


(1) ਮਿਹਰ ਸਦਕਾ, ਦਇਆ ਸਦਕਾ 
“ਹਰਿ ਪੁਤਾਪਿ ਜਨ ਅਵਰ ਨ ਜਾਣੀ। ” 

-ਗਉ ੫. ਸੁਖ ੨, ੭:੪ (265) 
“ਸੰਤ ਪ੍ਰਤਾਪਿ ਦੁਰਤੁ ਸਭੁ ਨਸੈ। ” 

-ਗਉ ੫. ਸੁਖ ੨, ੮:੬ (265) 
(2) ਬਲ/ਤੇਜ/ ਜ਼ੋਰ ਨਾਲ 
“ਸੰਤ ਪ੍ਰਤਾਪਿ ਸਾਧ ਕੈ ਸੰਗੇ ਹਰਿ ਹਰਿ ਨਾਮੁ ਧਿਆਵਉ ਰੇ।” 

-ਆਸਾ ੫, ੬੪, ੧":੨ (387) 
““ਨਠੇ ਤਾਪ ਦੁਖ ਰੋਗ ਪੂਰੈ ਗੁਰ ਪ੍ਰਤਾਪਿ। ” 

-ਗੂਜ ੫, ਵਾਰ ੧੩:੪ (521) 


ਹੋਰ ਰੂਪ: 


ਪ੍ਰਤਾਪੁ- 
“ਪ੍ਰਗਟ ਪ੍ਰਤਾਪੁ ਵਰਤਾਇਓ ਸਭੁ ਲੋਕੁ ਕਰੈ ਜੈਕਾਰੁ ਜੀਉ । ”(ਤੇਜ਼) 
-ਸਿਰੀ ੧, ਅਸ ੨੮, ੧੭:੩ (72) 
“ਭਗਤਿ ਸਿਰਪਾਉ ਦੀਓ ਜਨ ਅਪੁਨੇ ਪ੍ਰਤਾਪੁ ਨਾਨਕ ਪ੍ਰਭ ਜਾਤਾ । ”( ਵਡਿਆਈ) 
-ਸੋਰ ੫, ੯੪, ੨੨ (631) 


“ਦਿਨ ਪ੍ਰਤਿ ਕਰੈ ਕਰੈ ਪਛੁਤਾਪੈ ਸੋਗ ਲੋਭ ਮਹਿ ਸੂਕੈ। ” 
-ਧਨਾਂ ੫. ੬, ੩:੨ (672) 
“ਨਿਤ ਪੂਤਿ ਨਾਵਣੁ ਰਾਮ ਸਰਿ ਕੀਜੈ। (ਭਾਵ ਹਰ ਰੋਜ਼) 
-ਗਉ ੫, ੧੬੪, ੧":੧ (198) 
(2) "ਲੁ 
“ਅਜਾਮਲ ਪ੍ਰੀਤਿ ਪੁਤ ਪਤਿ ਕੀਨੀ ਕਰਿ ਨਾਰਾਇਣ ਬੋਲਾਰੇ । ? 





2863 


-ਨਟ ੪, ਅਸ ੩, ੨੧ (981) 
(1) ਦਰਬਾਨ 
“ਧਰਮ ਕੋਟਿ ਜਾ ਕੈ ਪ੍ਰਤਿਹਾਰ। ” 
-ਭੈਰ ਕਬ, ਅਸ ੨, ੨੪ (1163) 
ਪ੍ਰਤਿਪਾਲਕ, ਪਾਲਣਾ ਕਰਨ ਵਾਲੇ 
“ਹਰਿ ਰਾਖੁ ਰਾਖੁ ਜਨ ਕਿਰਮ ਤੁਮਾਰੇ ਸਰਣਾਗਤਿ ਪੁਰਖ ਪ੍ਰਤਿਪਲਘਾ। ”” 
-ਸੂਹੀ ੪, ੨, ੩੧ (731) 


-ਮਾਰੂ ੫, ੧੮, ੧":੨ (1004) 


-ਗਉ ਕਬ, ੨੨, ੨:੨ (328) 


“ਸਰਬ ਧਾਰਨ ਪ੍ੁਰਤਿਪਾਰਨ ਇਕ ਬਿਨਉ ਦੀਨਾ । ”” 

-ਮਾਰੂ ੫ ੨੨, ੨੧ (1005) 
ਪਾਲਿਆ, ਪਾਲਣਾ ਕੀਤੀ 
“ਹੋਏ ਕ੍ਰਿਪਾਲ ਮਾਤ ਪਿਤ ਨਿਆਈ ਬਾਰਿਕ ਜਿਉ ਪ੍ਰਤਿਪਾਰਿਆ। ” 

-ਆਸਾ ੫, ੪੫, ੧੨ (382) 
(1) ਪਾਲੇ, ਪਾਲਣਾ ਕਰੇ 
“ਜੀਅ ਜੰਤ ਸਗਲੇ ਪ੍ਰਤਿਪਾਰੇ । ”” 

-ਮਾਝ ੫, ੩੦, ੩੦੨ (103) 
(2) ਪਾਲੇ ਹੋਏ 
“ਹਮ ਬਾਰਿਕ ਪ੍ਰਤਿਪਾਰੇ ਤੁਮਰੇ ਤੂ ਬਡ ਪੁਰਖੁ ਪਿਤਾ ਮੇਰਾ ਮਾਇਆ। ” 

-ਕਲਿ ੪, ੧, ੧":੨ (1319) 


ਹੋਰ ਰੂਪ: 
ਪ੍ਰਤਿਪਾਰੈ- 
“ਨਿਤ ਪ੍ਰਤਿਪਾਰੈ ਬਾਪ ਜੈਸੇ ਮਾਈ। ”(ਪੁਤਿਪਾਲਣਾ ਕਰਦਾ ਹੈ) 
-ਗਉ ੫. ੧੧੩”, ੧:੨ (202) 


(1) ਪਾਲਣਹਾਰ, ਪ੍ਰਤਿਪਾਲਕ 
“ਪ੍ਰਤਿਪਾਲ ਮਹਾ ਦਇਆਲ ਦਾਨਾ ਦਇਆ ਧਾਰੇ ਸਭ ਕਿਸੈ । ? 

-ਗਉ ੫. ਛੰਤ ੩, ੪:੩ (249) 
“ਥਾਨ ਥਨੰਤਰਿ ਰਵਿ ਰਹਿਆ ਸਰਬ ਜੀਆ ਪ੍ਰਤਿਪਾਲ ਜੀਉ। ”? 

-ਸੂਹੀ ੫, ਅਸ ੩, ੫:੧ (760) 
(2) ਪਾਲਣਾ ਕਰਦਾ ਹੈ, ਪਾਲਦਾ ਹੈ 





2864 


“ਸਾਧੂ ਸੰਗਤਿ ਨਿਰਮਲਾ ਆਪਿ ਕਰੇ ਪ੍ਰਤਿਪਾਲ। ”” 
-ਸਿਰੀ ੫, ੮੦, ੨੧੨ (45) 
“ਜਿਉ ਭਾਵੈ ਤਿਉ ਮੋਹਿ ਪ੍ਰਤਿਪਾਲ। (ਪਾਲਣਾ ਕਰ) 
-ਬਿਲਾ ੫, ੧੨੧, ੧":੧ (828) 
ਹੋਰ ਰੂਪ: 
ਪ੍ਰਤਿਪਾਲੰ- 
“ਜੇਨ ਕਲਾ ਮਾਤ ਗਰਭ ਪ੍ਰਤਿਪਾਲੰ ਨਹ ਛੇਦੰਤ ਜਠਰ ਰੋਗਣਹ । ? 
-ਸਸ ੫, ੫੩:੩ (1359) 
(3) ਪ੍ਰਤਿਪਾਲਣਾ, ਰਖਿਆ 
“ਅਪਨੇ ਭਗਤ ਪਰਿ ਕੀ ਪ੍ਰਤਿਪਾਲ। ”” 
-ਭੈਰ ਨਾਮ, ੧੦, ੧੬:੧ (1166) 
ਪਾਲਣਾ ਕਰਦਾ ਹੈ 
“ਸਰਬ ਪ੍ਰਤਿਪਾਲਹਿ ਸਗਲ ਸਮਾਲਹਿ ਸਗਲਿਆ ਤੇਰੀ ਛਾਉ। ” 
-ਕੇਦਾ ੫, ੪, ੨੯੧ (1120) 
ਹੋਰ ਰੂਪ: 
ਪ੍ਰਤਿਪਾਲਹੀ- 
“ਤੂ ਸਰਬ ਜੀਆ ਪ੍ਰਤਿਪਾਲਹੀ। ”(ਪਾਲਦਾਂ ਹੈ) 
-ਸਿਰੀ ੧, ੧੮, ੧੨ (20) 
ਪ੍ਰਤਿਪਾਲਹੁ- 


“ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ। (ਪਾਲਣਾ ਕਰਦੇ 
ਹੋ) 


-ਧਨਾ ੫, ੧੨, ੧੧੨ (674) 


ਪਾਲਣਹਾਰ, ਪਾਲਣਾ ਕਰਨ ਵਾਲਾ 
“ਤੁਮ ਦਇਆਲ ਸਰਣਿ ਪ੍ਰਤਿਪਾਲਕ ਮੋ ਕਉ ਦੀਜੈ ਦਾਨੁਹਰਿ ਹਮ ਜਾਚੇ । ” 
-ਗਉ ੪, ੫, ੫, ੩:੧ (169) 


ਪਾਲਣਹਾਰ, ਪਾਲਣ ਵਾਲਾ 
“ਦਇਆਲ ਏਕ ਭਗਵਾਨ ਪੁਰਖਹ ਨਾਨਕ ਸਰਬ ਜੀਅ ਪ੍ਰਤਿਪਾਲਕਹ। ” 
-ਸਸ ੫, ੧੫:੩ (1355) 


ਪਾਲਣਹਾਰ 
“ਜਿਸ ਕਾ ਸਾ ਸੋਈ ਪੁਤਿਪਾਲਕੁ ਹਤਿ ਤਿਆਗੀ ਹਉਮੈ ਹੰਤਨਾ। ” 
-ਮਾਰੂ ੫, ਸੋਲਾ ੯, ੭:੩ (1080) 


ਪਾਲਣ 
“ਕਰਿ ਕਿਰਪਾ ਪ੍ਰਤਿਪਾਲਣ ਲਾਗਾ ਕਰਹ ਤੇਰਾ ਕਰਾਇਆ। ” 
-ਧਨਾ ੫, ੭੧, ੧":੨ (627) 
(2) ਪਾਲਣਹਾਰ 
“ਲੋਭ ਮੋਹ ਵਸਿ ਕਰਣ ਸਰਣ ਜਾਚਿਕ ਪ੍ਰਤਿਪਾਲਣ। ”” 





2865 


-ਸਵ ੨, ੫:੩ (1391) 


ਪਾਲਣਾ ਕਰਦਾ 
“ਹਰਿ ਜੀਅ ਸਭੇ ਪੁਤਿਪਾਲਦਾ ਘਟਿ ਘਟਿ ਰਮਈਆ ਸੋਇ। ”? 
-ਸਿਰੀ ੪, ਵਣ ੧, ੧:੨ (81) 


(1) ਪਾਲਣਾ 
“ਹਮ ਬਾਰਿਕ ਦੀਨ ਕਰਹੁ ਪ੍ਰਤਿਪਾਲਾ। ” 
-ਮਾਝ ੪, ੨, ੩੨ (94) 
(2) ਪਾਲਣਹਾਰ, ਪਾਲਣਾ ਕਰਨ ਵਾਲੇ 
“ਤੁਮਰੀ ਕ੍ਰਿਪਾ ਤੇ ਹੋਇ ਪ੍ਰਗਾਸਾ ਸਰਬ ਮਇਆ ਪ੍ਰਤਿਪਾਲਾ ਜੀਉ। ” 
-ਮਾਝ ੫, ੩੩, ੩:੩ (104) 
“ਜਿਥੈ ਰਖਹਿ ਬੈਕੁੰਠੁ ਤਿਥਾਈ ਤੂ ਸਭਨਾ ਕੇ ਪ੍ਰਤਿਪਾਲਾ ਜੀਉ। ” 
-ਮਾਝ ੫, ੪੦, ੩:੩ (106) 
(1) ਪਾਲਣਹਾਰ, ਪਾਲਣਾ ਕਰਨ ਵਾਲਾ 
“ਮਾਇਆ ਮੋਹਿ ਵਿਸਾਰਿਆ ਜਗਤ ਪਿਤਾ ਪ੍ਰਤਿਪਾਲਿ। ? 
-ਸਿਰੀ ੩, ੪੩, ੪:੧ (30) 
(2) ਪਾਲਣਾ ਕਰਦਾ ਹੈ 
“ਸਾਸਿ ਸਾਸਿ ਸੰਤਹ ਪ੍ਰਤਿਪਾਲਿ। ”” 
-ਗੋਂਡ ੫, ੧੮, ੨:੩ (867) 
ਪਾਲਿਆ ਹੈ 
“ਆਪੇ ਜੰਤ ਉਪਾਇ ਆਪਿ ਪੁਤਿਪਾਲਿਓਨੁ । ” 
-ਸੋਰ ੪, ਵਾਰ ੨੮੩ (653) 
ਪਾਲਣਾ ਕੀਤੀ 


“ਮਾਤ ਗਰਭ ਮਹਿ ਜਿਨਿ ਪ੍ਰਤਿਪਾਲਿਆ। ”? 
-ਮਾਰੂ ੫, ਸੋਲਾ ੧, ੩:੧ (1071) 


-ਭੈਰ ੪, ੩, ੪:੧ (1134) 


-ਮਾਝ ਪ, ੨੫, ੧:੨ (101) 
“ਨਾਨਕ ਦਾਸ ਖਸਮਿ ਪੁਤਿਪਾਲੇ। ”(ਪਾਲੇ) 
-ਬਿਲਾ ੫, ੨, ੪:੩ (801) 


ਹੋਰ ਰੂਪ: 
ਪ੍ਰਤਿਪਾਲੈ- 
“ਦਇਆ ਪੁਰਖ ਪੂਰਨ ਪ੍ਰਤਿਪਾਲੈ । (ਪਾਲਣਹਾਰ) 
-ਗਉ ੫. ਅਸ ੧੦, ੧":੨ (240) 





2866 


“ਪ੍ਰਤਿਪਾਲੈ ਨਾਨਕ ਹਮਹਿ ਆਪਹਿ ਮਾਈ ਬਾਪ। (ਪਾਲਦਾ ਹੈ) 
-ਗਉ ੫. ਬਾਅ ੩੨:੮ (257) 


ਪ੍ਰਤਿਬਿੰਬੁ ---- ਪਰਛਾਵਾਂ, ਅਕਸ 
“ਜਿਉ ਪ੍ਤੀਬਿੰਬੁ ਬਿੰਬ ਕਉ ਮਿਲੀ ਹੈ ਉਦਕ ਕੁੰਭੁ ਬਿਗਰਾਨਾ । ? 
-ਆਸਾ ਕਬ, ੧, ੪:੧ (475) 


(1) ਗਿਆਨ,ਸੋਝੀ, ਜਾਣਕਾਰੀ 
“ਆਤਮੇ ਨੋ ਆਤਮੇ ਦੀ ਪੁਤੀਤਿ ਹੋਇ ਤਾ ਘਰ ਹੀ ਪਰਚਾ ਪਾਇ। ”” 
-ਸਿਰੀ ੪, ਵਾਰ ੧੨ਸ, ੩, ੧:੨ (87) 
(2) ਯਕੀਨ ਨਿਸਚਾ 
“ਦ੍ਰਿੜ ਕਰਿ ਮਾਨੈ ਮਨਹਿ ਪੂਤੀਤਿ। ” 
-ਗਉ ੫. ਸੁਖ ੪, ੭:੫ (267) 
“ਹਿਰਦੈ ਪ੍ਰਤੀਤਿ ਬਨੀ ਪ੍ਰਭ ਕੇਰੀ ਸੇਵਾ ਸੁਰਤਿ ਬੀਚਾਰੀ । ” 
-ਸਾਰ ੪, ੨, ੧:੧ (1198) 
(1) ਪਹਿਲਾਂ 
“ਪ੍ਰਥਮ ਆਏ ਕੁਲਖੇਤਿ ਗੁਰ ਸਤਿਗੁਰ ਪੁਰਬੁ ਹੋਆ। ? 
-ਤੁਖਾ ੪, ਛੰਤ ੪, ੩:੧ (1116) 
ਹੋਰ ਰੂਪ: 
ਪ੍ਰਥਮੇ- 
“ਪ੍ਥਮੇ ਬ੍ਰਹਮਾ ਕਾਲੈ ਘਰਿ ਆਇਆ। ” 
-ਗਉਂ ੧, ਅਸ ੧੪, ੧:੧ (227) 
(2) ਪਹਿਲਾ 
“ਪ੍ਰਥਮ ਰਾਜ ਭੈਰਉ ਵੈ ਕਰਹੀ । ? 
-ਰਾਗ ੧੩ (1429) 
ਹੋਰ ਰੂਪ: 
ਪ੍ਥਮੇ- 
“ਪ੍ਰਥਮੇ ਤੇਰੀ ਨੀਕੀ ਜਾਤਿ। (ਪਹਿਲੀ ਗੱਲ) 
-ਆਸਾ ੫, ੧੨, ੧੧ (374) 


“ਭੂਮਤ ਭਾਰ ਅਗਨਤ ਆਇਓ ਬਹੁ ਪ੍ਰ ਦੇਸਹ ਧਾਇਓ। ”” 


-ਆਸਾ ੫, ਛੰਤ ੮, ੩:੩ (458) 


“ਤਨਿ ਸੁਗੰਧ ਢੂਢੈ ਪ੍ਰਦੇਸੁ। (ਭਾਵ ਦੂਜਾ ਸਥਾਨ) 


-ਬਸੰ ਰਵਿ, ੧, ੨:੨ (1196) 


-ਗਉ ੫, ਸੁਖ ੧, ੫:੪ (263) 





2867 


“ਤਿਹ ਬਡਭਾਗ ਬਸਿਓ ਮਨਿ ਜਾ ਕੈ ਕਰਮ ਪ੍ਰਧਾਨ ਮਥਾਨਾਨਾ। ” (ਸ੍ਰੇਸ਼ਟ/ਚੰਗੇ 
ਭਾਗ) 

-ਗਉ ਕਬ, ੭੪, ੩:੨ (339) 
ਹੋਰ ਰੂਪ: 
ਘ੍ਰਧਾਨੂ- 
“ਸਗਲ ਪੁਰਖ ਮਹਿ ਪੁਰਖੁ ਪ੍ਰਧਾਨੁ । ”(ਸ੍ਰੋਮਣੀ) 

-ਗਉ ੫.ਸੁਖ ੩, ੬:੧ (266) 
“ਕਲਜੁਗਿ ਨਾਮੁ ਪ੍ਧਾਨੁ ਪਦਾਰਥੁ ਭਗਤ ਜਨਾ ਉਧਰੇ । (ਸ੍ਰੇਸ਼ਟ) 

-ਮਾਰੂ ੪, ੧, ੨:੧ (995) 

“ਕੋਧੁ ਪ੍ਰਧਾਨੁ ਮਹਾ ਬਡ ਦੁੰਦਰ ਤਹ ਮਨੁ ਮਾਵਾਸੀ ਰਾਜਾ। ”(ਮੁੱਖੀ) 

-ਭੈਰ ਕਬ, ੧੭, ੨੧੨ (1161) 


“ਦ੍ਰਿਸਟਿ ਧਰਤ ਤਮਹਰਨ ਦਹਨ ਅਘ ਪਾਪ ਪ੍ਰਨਾਸਨ। ” 
-ਸਵ ੨, ੫੧ (1391) 


“ਛੋਡਿ ਪ੍ਰਪੰਚੁ ਪ੍ਰਭ ਸਿਉ ਰਚਹੁ ਤਜਿ ਕੂੜੇ ਨੇਹ। ” 
-ਬਿਲਾ ੫, ੪੭, ੨੨ (812) 
ਪ੍ਫੁਲਿਆ---- ਖਿੜ ਪਿਆ 
“ਆਰਿ ਨਾਹੁ ਨਿਹਚਲੁ ਅਨਦ ਸਖੀਏ ਚਰਨ ਕਮਲ ਪੁਫੁਲਿਆ। ”” 
-ਰਾਮ ੫, ਰੁਤੀ ੨:੩ (928) 


<ਯ 


“ਅਬ ਇਹ ਪ੍ਰੀਤਿ ਮਹਾ ਪ੍ਰਬਲ ਭਈ ਆਨ ਬਿਖੈ ਜਰੀ। ? 
-ਕੇਦਾ ੫, ੧, ੧":੨ (1121) 


ਪ੍ਰਬਲ ਚੰਡ --- ਮਾਲ ਕਉਸਕ ਰਾਗ ਦੇ ਅੱਠ ਪੁੱਤਰਾਂ ਵਿਚੋ" ਇਕ 
“ਪ੍ਰਬਲਚੰਡ ਕਉਸਕ ਉਭਾਰਾ। ”” 


-ਰਾਗ ੧:੨੦ (1430) 
ਨਿਪੁੰਨ 
“ਨਚ ਦੁਰਲਭੰ ਬਿਦਿਆ ਪੁਬੀਣੰ ਨਦ ਦੁਰਲਭੰ ਚਤੁਰ ਚੰਚਲਹ । ”” 
-ਸਸ ੫, ੩੫੯੪ (1357) 
ਨਿਪੁੰਨ 
“ਜਾਨ ਪ੍ਰਬੀਨ ਸੁਆਮੀ ਪ੍ਰਭ ਮੇਰੇ ਸਰਣਿ ਤੁਮਾਰੀ ਅਹੀ। ” 
-ਦੇਵ ੫, ੭, ੨੧੧ (529) 


“ਮੰਤੁ ਦਿੜਾਇ ਹਰਿ ਅਉਖਧੁ ਗੁਰਿ ਦੀਓ ਤਉ ਮਿਲਿਓ ਸਗਲ ਪ੍ਰਬੀਨਾ। ” 
-ਸਾਰ ੫, ੩੩, ੧੨ (1211) 





2868 


“ਬਿਨੁ ਨਾਂਵੈ ਇਹੁ ਮਨੁ ਨ ਪ੍ਰਬੋਧੇ । ” 
-ਰਾਮ ੫, ਅਸ ੧, ੮:੨ (913) 


-ਗਉ ੪. ਸੋਹ ੪, ੪:੧ (13) 
ਹੋਰ ਰੂਪ: 
ਪ੍ਰਭੰ- 
““ਦੁਰਲਭੰ ਏਕ ਭਗਵਾਨ ਨਾਮਹ ਨਾਨਕ ਲਬਧ੍ਰਿੰ ਸਾਧਸੰਗਿ ਕ੍ਰਿਪਾ ਪ੍ਰ੍ਭੰ। "(ਪ੍ਰਭੂ ਦੀ) 
-ਸਸ ੫, ੩੫੫ (1357) 


“ਜੋਬਨੁ ਧਨੁ ਪ੍ਰਭਤਾ ਕੈ ਮਦ ਮੈ ਅਹਿਨਿਸਿ ਰਹੈ ਦਿਵਾਨਾ। ” 
-ਧਨਾ ੯, ੨, ੧੧੨ (685) 


੫ 


ਗਮਨ, ਫਿਰਨਾ, ਦੋੜਨਾ 
““ਪ੍ਰਭਵਨੁ ਕਰੈ ਬੂਝੈ ਨਹੀ ਤ੍ਰਿਸਨਾ ਮਿਲਿ ਸੰਗਿ ਸਾਧ ਦਇਆ ਘਰੁ ਲਹੀਆ। ” 
-ਬਿਲਾ ੪, ਅਸ ੪, ੪੧੨ (835) 


“ਮਨਿ ਰਾਮੁ ਨਹੀ ਜਾਤਾ ਸਾਝ ਪ੍ਭਾਤਾ ਅਵਘਟਿ ਰੁਧਾ ਕਿਆ ਕਰੇ। ” 
-ਤੁਖਾ ੧, ਛੰਤ ੬, ੧:੫ (1112) 


ਹੋਰ ਰੂਪ: 
ਪ੍ਰਭਾਤੈ- 
“ਨਾਉ ਪੁਭਾਤੈ ਸਬਦਿ ਧਿਆਈਐ ਛੋਡਹੁ ਦੁਨੀ ਪਰੀਤਾ। (ਸਵੇਰ ਵੇਲੇ) 
-ਪ੍ਭਾ ੧, ੯, ੪੧ (1330) 


-ਸਿਰੀ ੩, ੫੬, ੨:੧ (35) 
“ਜਾ ਦੇਖਾ ਪ੍ਰਭੁ ਆਪਣਾ ਪ੍ਰਭਿ ਦੇਖਿਐ ਦੁਖੁ ਜਾਇ। ”(ਪ੍ਰਭੂ ਨੂੰ) 

-ਸਿਰੀ ੪, ੬੫, ੧:੨ (39) 
ਹੋਰ ਰੂਪ: 
ਪ੍ਰਝੂ- 
“ਪ੍ਰਭੁ ਹਰਿ ਮੰਦਰੁ ਸੋਹਣਾ ਤਿਸੁ ਮਹਿ ਮਾਣਕ ਲਾਲ। ””(ਪ੍ਰ੍ਭੂ) 

-ਸਿਰੀ ੧, ੯, ੨:੧ (17) 
ਪ੍ਰਝੂੰ” 
“ਆਪੇ ਪੂਭੁ ਦਇਆਲੁ ਹੈ ਆਪੇ ਦੇਇ ਬੁਝਾਇ। ” 

ਹੁ -ਸਿਰੀ ੩, ੬੦, ੧:੩ (37) 





2869 


ਮਾਲਕ 
“ਜਪਿ ਮਨ ਗੋਵਿੰਦੁ ਹਰਿ ਗੋਵਿੰਦੁ ਗੁਣੀ ਨਿਧਾਨੁ ਸਭ ਸ੍ਰਿਸਟਿ ਕਾ ਪ੍ਰਭੋ ਮੇਰੇ ਮਨ 
ਹਰਿ ਬੋਲਿ ਹਰਿ ਪੁਰਖੁ ਅਬਿਨਾਸੀ। ” 

-ਸਾਰ ੪, ੧੨, ੧%:੧ (1202) 


“ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ। ” 
-ਸਵ ੫. ਮਥੁ ੧:੬ (1408) 
ਹੋਰ ਰੂਪ: 
ਪ੍ਰਮਾਣਿ- 
“ਜਗੁ ਜਿਤਉ ਸਤਿਗੁਰ ਪ੍ਰਮਾਣਿ ਮਨਿ ਏਕ ਧਿਆਯਉ। ” 
-ਸਵ ੪, ਕਲ ੭:੧ (1397) 


(1) ਪ੍ਰਮਾਣੀਕ, ਨਮੂਨੇ ਦਾ, ਵੇਖੋ “ਪ੍ਰਮਾਣ” 
(2) ਤੁਲ, ਸਮਾਨ, ਵਰਗਾ 
“ਗੁਰ ਗਮ ਪ੍ਰਮਾਣਿ ਅਜਰੁ ਜਰਿਓ ਸਰਿ ਸੰਤੋਖ ਸਮਾਇਯਉ। ”” 


-ਸਵ ੫. ਕਲ ੮:੫ (1408) 


“ਕਲਿਜੁਗਿ ਪ੍ਰਮਾਣੂ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ। ”” 

-ਸਵ ੧, ੭੪੫ (1309) 
(2) ਸਮਾਨ, ਤੁਲ, ਬਰਾਬਰ ਦਾ 
“ਗੁਰ ਗਮਿ ਪ੍ਰਮਾਣੁ ਤੈ ਪਾਇਓ ਸਤੁ ਸੰਤੋਖੁ ਗ੍ਰਾਹਜਿ ਲਯੋ। ”” 

-ਸਵ ੨, ੬੧੫ (1392) 
(3) ਵਾਂਗੂ 
“ਗੁਰਿ ਰਾਮਦਾਸ ਅਰਜੁਨੁ ਵਰ੍ਹਉ ਪਾਰਸੁ ਪਰਸੁ ਪ੍ਰਮਾਣੁ । ” 

-ਸਵ ੫, ਕਲ ੪:੪ (1407) 


“ਮੇਰੇ ਮਨ ਕਲਿ ਕੀਰਤਿ ਹਰਿ ਪ੍ਰਵਣੇ। ” 
-ਨਟ ੪, ੬, ੧":੧ (976) 
(ਮਹਾਨਕੋਸ਼ ਇਸ ਦੇ ਅਰਥ “ਆਸ਼ਕ” ਕਰਦਾ ਹੈ) 


“ਅੰਮ੍ਰਿਤ ਪ੍ਰਵਾਹ ਸਰਿ ਅਤੁਲ ਭੰਡਾਰ ਭਰਿ ਪਰੈ ਹੀ ਤੇ ਪਰੈ ਅਪਰ ਅਪਾਰ ਪਰਿ। ? 

-ਸਮੁਂ ੫, ੨੧ (1385) 
(ਮਹਾਨਕੋਸ਼ ਪ੍ਰਵਾਹਸਰਿ ਨੂੰ ਇਕੱਠਿਆਂ ਕਰ ਅਰਥ “ਨਿਰੰਤਰ ਵਹਿਣ ਵਾਲੀ ਨਦੀ” 
ਕਰਦਾ ਹੈ 


ਪ੍ਰ ਵਿਰਤਿ ---- ਰੁਝਿਆ ਹੋਇਆ, ਲੁਗਿਆ ਹੋਇਆ 
“ਪ੍ਵਿਰਤਿ ਮਾਰਗੰ ਵਰਤੰਤਿ ਬਿਨਾਸਨੰ। (ਭਾਵ ਦੁਨੀਆ ਵਿਚ ਰੁਝੇ ਰਹਿਣ ਦਾ 
ਮਾਰਗ) 





26870 


-ਸਸ ੫, ੧੨੪੪ (1355) 


“ਸਤਿ ਤੇ ਜਨ ਜਾ ਕੈ ਰਿਦੈ ਪ੍ਰਵੇਸ। (ਭਾਵ ਵਸ ਜਾਣਾ) 
-ਗਉ ੫. ਸੁਖ ੧੬, ੭:੨ (284) 
“ਲੋਗੁ ਬਪੁਰਾ ਕਿਆ ਸਰਾਹੈ ਤੀਨਿ ਲੋਕ ਪ੍ਰਵੇਸ। (ਪਸਰਿਆ ਹੋਇਆ ਭਾਵ ਉਸ 
ਦੀ ਉਪਮਾ ਖਿਲਰੀ ਹੋਈ ਹੈ) 
-ਕੇਦਾ ਰਵਿ, ੧, ੨:੨ (1124) 
ਹੋਰ ਰੂਪ: 
ਪ੍ਰਵੇਸੰ- 
“ਬਿਖਮ ਘੋਰ ਪੰਥਿ ਚਾਲਣਾ ਪ੍ਰਾਣੀ ਰਵਿ ਸਸਿ ਤਹ ਨ ਪ੍ਰਵੇਸੰ । (ਦਖਲ) 
-ਸਿਰੀ ਬੇਣੀ, ੨, ੩:੧ (92) 
“ਨਿਸਿ ਜਾਗਸਿ ਭਗਤਿ ਪ੍ਰਵੇਸੰ । (ਭਗਤੀ ਵਿਚ ਦਖਲ ਹੋ ਭਾਵ ਲਗ) 
-ਪੁਭਾ ਬੇਣੀ, ੧, ੩:੨ (1351) 
ਪ੍ਰਵੇਸਾ- 
“ਦੁਖ ਬਿਨਸੇ ਸੁਖ ਅਨਦ ਪ੍ਰਵੇਸਾ ਤ੍ਰਿਸਨ ਬੁਝੀ ਮਨ ਤਨ ਸਚੁ ਧ੍ਰਾਪੇ। (ਦਾਖਲ 
ਹੋਇਆ) 
ਪ੍ਰਵੇਸੁ- 
“ਗਿਆਨ ਪ੍ਰਵੇਸੁ ਗੁਰਹਿ ਧਨੁ ਦੀਆ ਧਿਆਨੁ ਮਾਨੁ ਮਨ ਏਕ ਮਏ । (ਦਾਖਲ ਹੋਣ) 
-ਆਸਾ ਧੰਨਾ, ੧, ੩:੧ (487) 
ਪ੍ਰਵੇਸੈ- 
“ਸਗਲ ਭਵਨ ਮਹਿ ਸਬਲ ਪ੍ਰਵੇਸੈ। (ਦਾਖਲ ਹੁੰਦੀ ਹੈ, ਪ੍ਰਵੇਸ਼ ਕਰਦੀ ਹੈ) 
-ਆਸਾ ੫, ੪, ੩੨ (371) 


-ਗੋਂਡ ਨਾਮ, ੧, ੧:੩ (873) 


“ਮਕਰ ਪ੍ਰਾਗਿ ਦਾਨੁ ਬਹੁ ਕੀਆ ਸਰੀਰੁ ਦੀਓ ਅਧ ਕਾਟਿ। ”(ਪ੍ਰਾਗ ਤੀਰਥ ਤੇ) 
-ਮਾਲੀ ੪, ੬, ੨:੧ (96) 


(1) ਪਾਪ ਦੂਰ ਕਰਨ ਲਈ ਕੀਤਾ ਕਰਮ, ਪ੍ਰਾਸਚਿਤ 
“ਕਰਿ ਕੀਰਤਿ ਗੋਵਿੰਦ ਗੁਣੀਐ ਸਗਲ ਪ੍ਰਾਛਤ ਦੁਖ ਹਰੇ । ” 
-ਆਸਾ ੫, ਛੰਤ ੪, ੧:ਪ (454) 
(2) ਪਾਪ 
“ਸੁਣਿ ਮਨਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਛਤ ਮਿਟਿਓ ਰੇ। ” 
-ਟੋਂਡ ੫, ੧੯, ੨:੧ (715) 


“ਇਕਸ ਕਾ ਮਨਿ ਆਸਰਾ ਇਕੋ ਪ੍ਰਾਣ ਅਧਾਰੁ। (ਭਾਵ ਜੀਵਨ) 





2871 


-ਸਿਰੀ ੫, ੭੯, ੧੨ (45) 
“ਮੈਂ ਗੁਰ ਬਿਨੁ ਅਵਰੁ ਨ ਕੋਈ ਬੇਲੀ ਗੁਰੂ ਸਤਿਗੁਰੁ ਪ੍ਰਾਣ ਹਮਾਰੇ । (ਜਿੰਦ ਜਾਨ) 
-ਵਡ ੪, ਛੰਤ ੩, ੪:੪ (574) 
“ਪੂਜਾ ਪ੍ਰਾਣ ਸੇਵਕੁ ਜੇ ਸੇਵੇ ਇਨ੍ਹ ਬਿਧਿ ਸਾਹਿਬੁ ਰਵਤੁ ਰਹੈ । (ਸਵਾਸ) 
-ਸੂਹੀ ੧, ੧, ੩:੨ (728) 
“ਸੰਤਨ ਕੇ ਪ੍ਰਾਣ ਅਧਾਰ। (ਜੀਵਨ ਦਾ) 
-ਰਾਮ ੫, ੩੮, ੩੨:੩ (895) 
ਨਿਰਾਹਰੀ, ਪਰਾ ਣਾਯਮ ਕਰਨ ਵਾਲੇ ਜੋਗੀ 
“ਤੇਤੀਸ ਕਰੋੜੀ ਦਾਸ ਤੁਮਾਰੇ ਰਿਧਿ ਸਿਧਿ ਪ੍ਰਾਣ ਅਧਾਰੀ। ? 
-ਆਸਾ ੩, ਅਸ ੨੩, ੨੧੧ (423) 
ਜਿੰਦਜਾਨ ਦੇ ਮਾਲਕ 
“ਹੇ ਪ੍ਰਾਣ ਨਾਥ ਗੋਬਿੰਦਹ ਕ੍ਰਿਪਾ ਨਿਧਾਨ ਜਗਦ ਗੁਰੋ। ” 
-ਸਸ ੫, ੫੦੧ (1358) 
ਪ੍ਰਾਣਾਂ ਦੇ ਮਾਲਕ 
“ਭਗਤ ਤੇਰੇ ਸਭਿ ਪ੍ਰਾਣਪਤਿ ਪ੍ਰੀਤਮ ਤੂੰ ਭਗਤਨ ਕਾ ਪਿਆਰਾ। ”” 
-ਸੂਹੀ ੫, ੪੮, ੨੨ (747) 
ਹੋਰ ਰੂਪ: 
ਪ੍ ਰਾ ਣਪਤੀ- 
“ਨਾਨਕ ਦ੍ਰਿਸਟਿ ਆਇਓ ਸਬ ਠਾਈ ਪ੍ਰਾ ਣਪਤੀ ਹਰਿ ਸਮਕਾ। ”” 
-ਸਾਰ ੫, ੨੭, ੨੧੨ (1209) 
ਪ੍ਾਣਾਂ ਅਰਥਾਤ ਜਿੰਦ ਜਾਨ ਤੋ ਪਿਆਰਾ 
“ਗੁਣ ਗੋਵਿੰਦ ਗਾਉ ਨਿਤ ਨਿਤ ਪ੍ਰਾਣ ਪ੍ਰੀਤਮ ਸੁਆਮੀਆ। ” 
-ਸੂਹੀ ੫, ਛੰਤ ੨, ੩:੩ (778) 
ਸੁਆਸਾਂ ਵਿਚ, ਦਮ ਦਮ ਵਿਚ 
“ਰਾਮ ਨਾਮੁ ਮੇਰੈ ਪ੍ਰ ਣਿ ਵਸਾਏ ਸਤਿਗੁਰ ਪਰਸਿ ਹਰਿ ਨਾਮਿ ਸਮਈਆ। ”” 
-ਬਿਲਾ ੪, ਅਸ ੩, ੧੨ (834) 


“ਪ੍ਰਾਣੀ ਤੂੰ ਆਇਆ ਲਾਹਾ ਲੈਣਿ। ”(ਹੇ ਮਨੁੱਖ) 


-ਸਿਰੀ ੫, ੭੩, ੧”:੧ (43) 
“ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਹੁਕਮਿ ਪਇਆ ਗਰਭਾਸਿ। (ਜੀਵ) 
-ਸਿਰੀ ੧, ਪਹ ੧, ੧:੬ (74) 
“ਹਥੋ ਹਥਿ ਨਚਾਈਐ ਪ੍ਰਾਣੀ ਮਾਤ ਕਹੈ ਸੁਤੁ ਮੇਰਾ। (ਭਾਵ ਬਚਾ) 
-ਸਿਰੀ ੧, ਪਹ ੧, ੨:੩ (74) 
(1) ਜੀਵਾਂ, ਮਨੁੱਖਾਂ 
“ਨਿਰਮਲ ਜੋਤਿ ਤਿਨ ਪ੍ਰਾਣੀਆ ਓਇ ਚਲੇ ਜਨਮੁ ਸਵਾਰਿ ਜੀਉ। ” 
-ਸਿਰੀ ੫, ਅਸ ੨੮, ੨੩੩ (73) 





2872 


(2) ਹੇ ਪ੍ਰਾਣੀ, ਹੇ ਮਨੁੱਖ 
“ਤੂ ਕਾਹੇ ਡੋਲਹਿ ਪ੍ਰਾਣੀਆ ਤੁਧੁ ਰਾਂਖੇਗਾ ਸਿਰਜਣਹਾਰੁ । ” 
-ਤਿਲੰ ੫, ੩, ੧:੧ (724) 
ਹੇ ਪਾਣੀਓ, ਹੇ ਜੀਵੇ, ਹੇ ਮਨੁੱਖ ਜਨੋ 
“ਤਿਸੈ ਸਰੇਵਹੁ ਪ੍ਰਾਣੀਹੋ ਜਿਸ ਦੈ ਨਾਉ ਪਲੈ। ”” 
-ਗਉ ੫. ਵਾਰ ੮:੧ (320) 


ਪ੍ਰਭਾਤ, ਸਵੇਰ 
“ਸੰਧਿਆ ਪ੍ਰਾਤ ਇਸਾਨੁ ਕਰਾਹੀ। ”” 


-ਗਉ ਕਬ, ੫. ੧:੧ (324) 


ਸੂਰਜ ਚੜ੍ਹਨ ਤੋ ਪਹਿਲਾਂ ਦਾ ਵੇਲਾ,ਸਵੇਰ ਵੇਲੇ 
“ਪ੍ਰਾਤਹਕਾਲ ਲਾਗਉ ਜਨ ਚਰਨੀ ਨਿਸ ਬਾਸੁਰ ਦਰਸੁ ਪਾਵਉ। ” 
-ਦੇਵ ੫, ੨੬, ੧:੧ (533) 


-ਸੂਹੀ ੫, ੩੦, ੧੧ (743) 


-ਗੋਂਡ ੫, ੨੧, ੧":੨ (868) 


“ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕਰਿਤਿ ਹਮਰੀ ਰਹਿਰਾਸਿ। ” 
-ਗੂਜ ੪, ਸੋਦ ੪, ੧":੨ (10) 
“ਕਿਉ ਮਨਹੁ ਬੇਸਾਰੀਐ ਨਿਮਖ ਨਹੀ ਟਾਰੀਐ ਗੁਣਵੰਤ ਪ੍ਰਾਨ ਹਮਾਰੇ । (ਜੀਅ 
ਜਾਨ) 
-ਸਿਰੀ ੫, ਛੰਤ ੩, ੨:੩ (80) 
“ਪ੍ਰਾਨ ਗਏ ਕਹੁ ਕਾਕੀ ਮਾਇਆ। (ਸੁਆਸ ਮੁੱਕ ਗਏ) 
-ਗਉ ਕਬ, ੮, ੨:੨ (325) 
(2) ਪ੍ਰਾਨੀ, ਮਨੁੱਖ (ਮਹਾਨਕੋਸ਼) 
“ਪ੍ਰਾਨ ਤਰਨ ਕਾ ਇਹੈ ਸੁਆਉ। ”” 
-ਗਉ ੫. ਸੁਖ ੨੨, ੫:੬ (293) 
ਹੋਰ ਰੂਪ: 
ਪ੍ਰਾਨੰ- 
“ਮਨੁ ਧਨੁ ਤੇਰੋ ਪ੍ਰਾਨੰ ਏਕੈ ਸੂਤਿ ਹੈ ਜਹਾਨੰ ਕਵਨ ਉਪਮਾ ਦੇਉ ਬਡੇ ਤੇ ਬਡਾਨੰ । ” 
-ਸਮੁ ੫, ੪੨ (1386) 


ਪ੍ਰਾਨ ਅਧਾਰ -- ਜੀਵਨ ਦਾ ਆਸਰਾ 
“ਨਾਨਕ ਸਰਣਿ ਤੁਮਾਰੀ ਕਰਤੇ ਤੂੰ ਪ੍ਰਭ ਪ੍ਰਾਨ ਅਧਾਰ। ” 





2873 


-ਗੂਜ ੫, ੨੩, ੨:੧ (500) 
ਹੋਰ ਰੂਪ: 
ਪ੍ਰਾਨ ਅਧਾਰਾ- 
“ਅਤਿ ਪ੍ਰੀਤਮ ਮਨ ਮੋਹਨਾ ਘਟ ਸੋਹਨਾ ਪ੍ਰਾਨ ਅਧਾਰਾ ਰਾਮ। ”” 
-ਬਿਹਾ ੫, ਛੰਤ ੨, ੧:੧ (542) 
ਪ੍ਰਾਨ ਅਧਾਰੀ- 
“ਸਾਜਨ ਮੀਤ ਸਖਾ ਹਰਿ ਬੰਧਪ ਜੀਅ ਧਾਨ ਪਭ ਪ੍ਰਾਨ ਅਧਾਰੀ। ””(ਪ੍ਰਾਨਾਂ ਦਾ 
ਆਸਰਾ) 
-ਸਮੁ ੫, ੯:"੫ (1389) 
ਪ੍ਰਾਨ ਅਧਾਰੇ- 
ਲੁ ਲੁ -ਸੂਹੀ ੫, ੧੫, ੧":੧ (740) 
ਪ੍ਰਾਨਸਖਾ ---- ਪ੍ਰਾਨਾਂ ਦੇ ਦੋਸਤ ਭਾਵ ਪ੍ਰਾਨ ਰਖਿਅਕ 
“ਮੇਰੇ ਪ੍ਰਾਨਸਖਾ ਗੁਰ ਕੇ ਸਿਖ ਭਾਈ ਮੋ ਕਉ ਕਰਹੁ ਉਪਦੇਸੁ ਹਰਿ ਮਿਲੈ 
ਮਿਲਾਇਆ। ” 
- ਗੂਜ ੪, ੫, ੧੭੨ (493) 
ਪ੍ਰਾਨਨਾਥ ---- ਪ੍ਰਾਨਾਂ ਦੇ ਮਾਲਕ/ ਸੁਆਮੀ 
“ਪ੍ਰਾਨ ਨਾਥ ਅਨਾਥ ਦਾਤੇ ਦੀਨ ਗੋਬਿਦ ਸਰਨ। ” 
-ਕਾਨ ੫, ੪੦, ੨੧੧ (1306) 
ਪ੍ਰਾਨਪਤਿ ---- ਪ੍ਰਾਨਾਂ ਦੇ ਮਾਲਕ ਭਾਵ ਹਰਿ 
“ਕਵਨ ਗੁਨ ਪ੍ਰਾਨ ਪਤਿ ਮਿਲਉ ਮੇਰੀ ਮਾਈ। ”” 
-ਗਉ ੫, ੧੧੮", ੧":੧ (204) 


ਹੋਰ ਰੂਪ: 
ਪ੍ਰਾਨਪਤੀ- 
“ਇਕ ਨਿਮਖ ਮਿਲਾਵਹੁ ਮੋਹਿ ਪ੍ਰਾਨਪਤੀ ਰੀ। ”(ਪ੍ਰਭੂ) 
-ਸੂਹੀ ੫, ੧੦, ੩੨ (739) 


ਪ੍ਰਾਨਪਤੇ- 
“ਮੁਖਿ ਪਰੈ ਹੰਰੈ ਪਿਆਸ ਮੇਰੀ ਜੀਅ ਹੀਆ ਪ੍ਰਾਨਪਤੇ। ”( ਪ੍ਰਭੂ) 
-ਬਿਲਾ ੫. ਛੰਤ ੩, ੪:੩ (847) 
ਪ੍ਰਾਨਪਿਆਰੇ -- ਪੁਰਾਨਾਂ ਤੋਂ ਪਿਆਰੇ, ਬਹੁਤ ਪਿਆਰ 
“ਹਰਿ ਬਿਸਰੁ ਨਾਹੀ ਪ੍ਰਾਨ ਪਿਆਰੇ ਚਿਤਵੰਤਿ ਦਰਸਨੁ ਸਦ ਮਨਾ। ? 
-ਬਿਹਾ ੫. ਛੰਤ ੬, ੪:੪ (546) 


“ਦੇਖਿ ਬੈਸਨੋ ਪ੍ਰਾਨ ਮੁਖ ਭਾਗਾ। ”” 
-ਪ੍ਰਭਾ ਬੇਣੀ, ੧, ੧:੪ (1351) 





26874 


“ਮਧੁ ਸੂਦਨ ਮੇਰੇ ਮਨ ਤਨ ਪ੍ਰਾਨਾ। ” 
-ਮਾਝ ੪, ੨, ੧੧ (94) 


“ਸਿਵ ਸਨਕਾਦਿ ਜਾਸੁ ਗੁਨ ਗਾਵਹਿ ਤਾਸੁ ਬਸਹਿ ਮੇਰੇ ਪ੍ਰਾਨਾਨਾਂ। ” 
-ਗਉ ਕਬ, ੭੪, ੧”":੨ (339) 
ਪ੍ਰਾਨਾਂ ਵਿਚ 
“ਹਰਿ ਨਾਮੋ ਹਰਿ ਨਾਮੁ ਦੇਵੈ ਮੇਰੈ ਪ੍ਰਾਨਿ ਵਸਾਏ ਰਾਮ। ” 
-ਆਸਾ ੪, ਛੰਤ ੮, ੧੨ (442) 
“ਨੈਨ ਬੈਨ ਸੁਵਨ ਸੁਨੀਐ ਅੰਗ ਅੰਗੇ ਸੁਖ ਪ੍ਰਾਨਿ। ? (ਭਾਵ ਸੁਆਸ ਸੁਆਸ) 
-ਕਲਿ ੫, ੪, ੧":੨ (1322) 


(1) ਪ੍ਰਾਣ ਧਾਰੀ ਭਾਵ ਜੀਵ ਅਥਵਾ ਮਨੁੱਖ 
“ਪੂਰਬਿ ਕਰਮਿ ਲਿਖਿਆ ਧੁਰਿ ਪ੍ਰਾਨੀ। ” 

-ਗਉ ੫, ੧੬੯, ੧":੨ (199) 
“ਪ੍ਰਾਨੀ ਕਉਨੁ ਉਪਾਉ ਕਰੈ । ” (ਮਨੁੱਖ) 

-ਸੋਰ ੯, ੫. ੧":੧ (632) 

“ਮੋਹ ਮਗਨ ਪਤਿਤ ਸੰਗਿ ਪ੍ਰਾਨੀ ਐਸੇ ਮਨਹਿ ਬਿਸਾਰਨ। ”(ਪ੍ਰਾਨੀਆਂ ਦੇ) 

-ਬਿਲਾ ੫, ੮੩, ੧":੨ (820) 
(2) ਹੇ ਜੀਵ, ਹੇ ਮਨੁੱਖ 
“ਬਿਨੁ ਹਰਿ ਭਗਤਿ ਨਾਹੀ ਸੁਖੁ ਪ੍ਰਾਨੀ ਬਿਨੁ ਗੁਰ ਗਰਬੁ ਨ ਜਾਈ। ”” 

-ਗੂਜ ੧, ਅਸ ੩, ੨:੨ (504) 


ਪ੍ਰਾਨੀਅਹੁ ---- ਹੇ ਜੀਵ ਧਾਰੀਓ, ਹੇ ਪਾਨੀਓ 
“ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪੁ ਪ੍ਰਾਨੀਅਹੁ। ” 


੨1 ਅਲ %% _ %% ੧ 


-ਸਵ ੪, ਨਲ ੧੩੪੨ (1400) 


“ਜਿਸ ਤੇ ਤੁਮ ਹਰਿ ਜਾਨੇ ਸੁਆਮੀ ਸੋ ਸਤਿਗੁਰੁ ਮੇਲਿ ਮੇਰਾ ਪ੍ਰਾਨੇ। ” 
-ਗਉ ੪, ੫੬, ੧:੨ (169) 


-ਸਸ ੫, ੧੦:੪ (1354) 


ਪ੍ਰਾ ਪਤਿ- 
“ਨਾਨਕ ਮਨੁ ਤਨੁ ਅਰਪਿ ਗੁਰ ਆਗੈ ਜਿਸੁ ਪਰਾਪਤਿ ਸੋ ਪਾਏ। ? 
(ਪ੍ਰਾਪਤ ਹੋਣਾ ਲਿਖਿਆ ਹੈ, ਭਾਵ ਭਾਗਾਂ ਵਿਚ ਹੋਵੇ) 

-ਆਸਾ ੪, ਛੰਤ ੮, ੩੬ (442) 
“ਪਰਾਪਤਿ ਪੋਤਾ ਕਰਮੁ ਪਸਾਉ। ”ਪ੍ਰਾਪਤ ਹੁੰਦਾ ਹੈ) 


-ਰਾਮ ੧, ੮, ੨੧ (878) 





2875 


“ਕਹੁ ਨਾਨਕ ਜਿਨਿ ਪ੍ਰਿਉ ਪਰਮੇਸੁਰ ਕਰਿ ਜਾਨਿਆ। ” 
-ਗਉ ੫, ੯੯, ੪:੧ (185) 
“ਪ੍ਰਿਉ ਸਹਜ ਸੁਭਾਈ ਛੋਡਿ ਨ ਜਾਈ ਮਨਿ ਲਾਗਾ ਰੰਗੁ ਮਜੀਠਾ। ” 
-ਆਸਾ ੫, ਛੰਤ ੩, ੧:੫ (454) 
“ਸੇਜ ਏਕ ਪ੍ਰਿਉ ਸੰਗਿ ਦਰਸੁ ਨ ਪਾਈਐ ਰਾਮ। (ਭਾਵ ਪਰਮੇਸਰ) 
-ਬਿਹਾ ੫, ਛੰਤ ੨, ੩:੧ (543) 
“ਪ੍ਰਿਉ ਸੇਵਹੁ ਪ੍ਰਭ ਪ੍ਰੇਮ ਅਧਾਰਿ। ”(ਪਿਆਰੇ ਪ੍ਰਭੂ ਨੂੰ ਆਰਾਧੇ) 
-ਬਸੰ ੧, ਅਸ ੧, ੭:੩ (1187) 
(2) ਪਿਆਰਾ, ਪ੍ਰਿ 
“ਪ੍ਰਿਉ ਪ੍ਰਿਉ ਨਾਮੁ ਤੇਰਾ ਦਰਸਨੁ ਚਾਹੈ ਜੈਸੇ ਦ੍ਰਿਸਟਿ ਓਹ ਚੰਦ ਚਕੋਰੀ। (ਪਿਆਰਾ 
ਪਿਆਰਾ ਉਚਾਰਦੇ) 
-ਗਉ ੫, ੧੩੪”, ੨੪੨ (208) 
“ਗੁਰ ਦੇਖੇ ਸਰਧਾ ਮਨ ਪੂਰੀ ਜਿਉ ਚਾਤ੍ਰਿਕ ਪ੍ਰਿਉ ਪ੍ਰਿਉ ਬੂੰਦ ਮੁਖਿ 
ਪਈਆ। ”(ਪੀਉ ਪੀਉ) 
-ਬਿਲਾ ੪, ਅਸ ੬, ੧੨ (836) 


“ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ। ” 
-ਮਾਝ ੫, ੮, ੩੯੨ (96) 
“ਨਾਨਕਾ ਭਗਤਿ ਪ੍ਰਿਅ ਹੋ। ”” 
-ਗਉਂ ੫, ੧੫੫, ੩੨ (213) 


ਹੋਰ ਰੂਪ: 
“ਭ੍ਰਤਿਆ ਪ੍ਰਿਅੰ ਬਸ੍ਹਾਮ ਚਰਣ । (ਭਗਤਾਂ ਦੇ ਪਿਆਰੇ) 


-ਸਸ ੫, ੫:੩ (1354) 
(2) ਪਤੀ 
“ਸੀਲ ਸੰਜਮਿ ਪ੍ਰਿਅ ਆਗਿਆ ਮਾਨੈ। ” 
-ਗਉ ੫, ੯੯, ੨੧੨ (185) 
“ਪ੍ਰਿਅ ਸਿਉ ਰਾਤੀ ਧਨ ਸੋਹਾਗਣਿ ਨਾਰਿ। ? 
-ਅਸ ੫. ੨, ੩੯੪ (370) 
“ਜਨਮ ਮਰਣ ਅਨੇਕ ਬੀਤੇ ਪ੍ਰਿਅ ਸੰਗ ਬਿਨੁ ਕਛੁ ਨਹ ਗਤੇ । (ਪਿਆਰੇ ਹਰੀ) 
-ਆਸਾ ੫, ਛੰਤ ੧੪, ੧:੪ (462) 


“ਨਾਨਕ ਆਏ ਸਫਲ ਤੇ ਜਾ ਕਉ ਪ੍ਰਿਅਹਿ ਸੁਹਾਗ। ”” 
-ਗਉ ੫. ਬਾਅ ੧੯:੮ (254) 


-ਮਾਰੂ ੫, ਸੋਲਾ ੧੧, ੩:੨ (1082) 





2876 


ਪ੍ਰਿਥਮਤੀ ---- ਪ੍ਰਿਥਵੀ,ਧਰਾ, ਧਰਤੀ 
“ਨਉ ਖੰਡ ਪ੍ਰਿਥਮੀ ਇਸੁ ਤਨ ਮਹਿ ਰਵਿਆ ਨਿਮਖ ਨਿਮਖ ਨਮਸਕਾਰਾ। ” 
-ਗਉ ੫, ੧੩੨", ੧:੧ (208) 
“ਅੰਨੁ ਧੰਨੁ ਬਹੁਤੁ ਉਪਜਿਆ ਪ੍ਰਿਥਮੀ ਰਜੀ ਤਿਪਤਿ ਅਘਾਇ। ? 
-ਗਉ ੫. ਵਾਰ ੧੬ਸ ੫, ੧:੨ (321) 
ਪ੍ਰਿਥਮੀ ਪਤਿ-- ਪ੍ਰਿਥਵੀ ਦਾ ਮਾਲਕ 
“ਤਿਨਿ ਹਰੀ ਚੰਦਿ ਪ੍ਰਿਥਮੀ ਪਤਿ ਰਾਜੈ ਕਾਗਦਿ ਕੀਮ ਨ ਪਾਈ। ?” 
-ਪੁਭਾ ੧, ਅਸ ੪, ੨:੧ (1344) 


“ਬਸੰਤਿ ਸੂਰਗ ਲੋਕਹ ਜਿਤਤੇ ਪ੍ਰਿਥਵੀ ਨਵ ਖੰਡਣਹ। ” 
-ਜੈਤ ੫, ਵਾਰ ੯ਸ, ੫, ੧:੧ (707) 


“ਐਸਾ ਸੀਗਾਰੁ ਮੇਰੇ ਪੁਭ ਭਾਂਵੈ ਹਰਿ ਲਾਗੈ ਪਿਆਰਾ ਪ੍ਰਿਮ ਕਾ। ? 
-ਸੋਰ ੪, ਵਾਰ ੨੧੩ (650) 


“ਸਦਾ ਅਨੰਦਿ ਰਹੈ ਦਿਨੁ ਰਾਤੀ ਮਿਲਿ ਪ੍ਰੀਤਮ ਸੁਖੁ ਪਾਏ। ? 
-ਸਿਰੀ ੩, ੪੫, ੩:੩ (31) 


“ਮੇਰੇ ਪੀਤਮ ਕਾ ਸੈ ਦੇਇ ਸਨੇਹਾ। ”” 


-ਮਾਝ ੪, ੩, ੨੧੨ (95) 
(2) ਪਿਆਰੇ 
“ਨਾਨਕ ਸਿਖ ਦੇਇ ਮਨ ਪ੍ਰੀਤਮ ਸਾਧਸੰਗਿ ਭੂਮੁ ਜਾਲੇ । (ਪਿਆਰੇ ਮਨ) 
-ਸਿਰੀ ੫, ਛੰਤ ੨, ੧:੬ (79) 
“ਬਿਨੁ ਗੁਰ ਪ੍ਰੀਤਮ ਆਪਣੇ ਜੀਉ ਕਉਣੁ ਭਰਮੁ ਚੁਕਾਏ । ” 
-ਗਉ ੩. ਛੰਤ ੧, ੪:੨ (244) 
(3) ਭਾਵ ਪ੍ਰਭੂ 
“ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਇ। ”? 
-ਮਾਝ ੫, ਬਾਰਾ ੩:੭ (134) 


“ਸਾਜਨ ਮੇਰੇ ਪ੍ਰੀਤਮਹੁ ਤੁਮ ਸਹ ਕੀ ਭਗਤਿ ਕਰੇਹੋ । ” 
-ਆਸਾ ੩, ਛੰਤ ੭, ੧:੧ (440) 


ਪਿਆਰੇ, ਪਿਆਰਿਆ 
“ਮੇਰੇ ਪੀਤਮਾ ਹਉ ਜੀਵਾ ਨਾਮੁ ਧਿਅਇ। ”” 
-ਸਿਰੀ ੪, ੬੬, ੧":੧ (40) 
“ਮਨ ਕਰਹਲਾ ਮੇਰੇ ਪ੍ਰੀਤਮਾ ਹਰਿ ਰਿਦੈ ਭਾਲਿ ਭਾਲਾਇ। ”? 
-ਗਉ ੪, ਕਰ ੧, ੪:੧ (234) 





2877 


“ਪੀਤਮਿ ਮੋਹਿ ਲਇਆ ਮਨੁ ਮੇਰਾ ਪਾਇਆ ਕਰਮ ਬਿਧਾਤਾ। ” 
-ਸੂਹੀ ੩, ਛੰਤ ੬, ੪:੪ (772) 


“ਸੋ ਪੁਭੁ ਪੁੀਤਮੁ ਮਨਿ ਵਸੈ ਜਿ ਸਭਸੈ ਦੇਇ ਅਧਾਰੁ । ? 
-ਸਿਰੀ ੩, ੬੨, ੨੧੪ (138) 
(2) ਪਤੀ, ਪਿਆਰਾ 
“ਮੈ ਮਨਿ ਤਨਿ ਬਿਰਹੁ ਅਤਿ ਅਗਲਾ ਕਿਉ ਪ੍ਰੀਤਮੁ ਮਿਲੈ ਘਰਿ ਆਇ। ?” 
-ਸਿਰੀ ੪, ੬੫, ੧:੧ (39) 
(3) ਚਾਹਵਾਨ, ਲੋਚਵਾਨ, ਪ੍ਰੇਮੀ 
“ਦਰ ਦਰਸਨ ਕਾ ਪ੍ਰੀਤਮੁ ਹੋਵੈ ਮੁਕਤਿ ਬੈਕੁੰਠੈ ਕਰੈ ਕਿਆ। ”(ਪ੍ਰੇਮੀ ਬਣ ਜਾਂਦਾ ਹੈ) 
-ਆਸਾ ੧, ੩੮, ੩:੨ (360) 
(4) ਭਾਵ ਪ੍ਰਭੂ 
“ਗੁਰੁ ਪੂਰਾ ਮੇਲਾਂਵੈ ਮੇਰਾ ਪ੍ਰੀਤਮੁ ਹਉ ਵਾਰਿ ਵਾਰਿ ਆਪਣੇ ਗੁਰੂ ਕਉ ਜਾਸਾ। ” 
-ਵਡ ੪, ੧, ੧੨ (561) 


(1) ਪ੍ਰੀਤਮ ਭਾਵ ਪਿਆਰੇ ਪ੍ਰਭੁ ਨਾਲ 


“ਸਰਧਾ ਲਾਗੀ ਸੰਗਿ ਪ੍ਰੀਤਮੈ ਇਕੁ ਤਿਲੁ ਰਹਣੁ ਨ ਜਾਇ। ”? 
-ਰਾਮ ੫, ਰੁਤੀ ੪, ੧ਸ:੧ (928) 


(2) ਪਿਆਰੇ ਨੂੰ 
“ਤਿਸੁ ਮਿਲੀਐ ਸਤਿਗੁਰ ਪ੍ਰੀਤਮੈ ਜਿਨਿ ਹੰਉਮੈ ਵਿਚਹੁ ਮਾਰੀ। ”” 


-ਵਡ ੪, ਵਾਰ ੨:੨ (586) 


“ਲਖ ਸਿਆਣਪ ਜੇ ਕਰੀ ਲਖ ਸਿਉ ਪ੍ਰੀਤਿ ਮਿਲਾਪੁ । ” 
-ਸਿਰੀ ੧, ੧੭, ੩:੧ (20) 
“ਪ੍ਰੀਤਿ ਲਗੀ ਤਿਸੁ ਸਚ ਸਿਉ ਮਰੈ ਨ ਆਵੈ ਜਾਇ। ”” 
-ਸਿਰੀ ੫, ੮੩, ੧੧ (46) 
“ਪ੍ਰੇਮ ਪੀਤਿ ਸਦਾ ਧਿਆਈਐ ਭੈ ਭਾਇ ਭਗਤਿ ਦ੍ਰਿੜਾਵਣਿਆ। (ਭਾਵ ਲਗਨ, 
ਪ੍ਰੇਮ ਦੀ ਲਗਨ ਨਾਲ) 
-ਮਾਝ ੩, ਅਸ ੬, ੪:੩ (112) 
ਹੋਰ ਰੂਪ: 
ਪ੍ਰੀਤੀ- 
“ਬਿਨੁ ਪ੍ਰੀਤੀ ਭਗਤਿ ਨ ਹੋਵਈ ਬਿਨੁ ਸਬਦੈ ਥਾਇ ਨ ਪਾਇ।” 
-ਸਿਰੀ ੩, ਅਸ ੨੧, ੭:੧ (67) 
(2) ਤ੍ਰਿਪਤੀ, ਸੰਤੁਸ਼ਟਤਾ, ਪ੍ਰਸੰਨਤਾ 
“ਮੀਨੇ ਪ੍ਰੀਤਿ ਭਈ ਜਲਿ ਨਾਇ। ” 
-ਗਉ ੪, ੪੧, ੧੨ (164) 
“ਕਾਮਨਿ ਪ੍ਰੀਤਿ ਜਾ ਪਿਰੁ ਘਰਿ ਆਵੈ। ”” 
-ਗਉ ੪, ੪੧, ੨੨ (164) 
“ਭੂਖੇ ਪ੍ਰੀਤਿ ਹੋਂਵੈ ਅੰਨੁ ਖਾਇ। ” 





2878 


-ਗਉ ੪, ੪੨, ੧:੨ (164) 


“ਜਨ ਜਪਿਓ ਨਾਮੁ ਨਿਰੰਜਨੁ ਨਰਹਰਿ ਉਪਦੇਸਿ ਗੁਰੂ ਹਰਿ ਪ੍ਰੀਧੇ। ” 
-ਬਸੰ ੪, ੫, ੩:੧ (1179) 


-ਬਸੰ ੧, ੬, ੨੨ (1170) 


(1) (ਸੰ.) ਚੰਦਰੀ ਰੂਹ 
ਭੂਤ, ਮੋਏ ਹੋਏ ਦੀ ਅਬਗਤ ਆਤਮਾ ਜੋ ਦੁਖਦਾਈ ਰੂਪ ਵਿਚ ਘੁੰਮਦੀ ਫਿਰੇ 
“ਪਸੁ ਪ੍ਰੇਤ ਮੁਘਦ ਪਾਥਰ ਕਉ ਤਾਰੈ । ” 
-ਗਉ ੫. ਸੁਖ ੯, ੫:੬ (274) 
“ਪ੍ਰੇਤ ਪਿੰਜਰ ਮਹਿ ਦੂਖ ਘਨੇਰੇ । (ਸਰੀਰ ਜੋ ਮਨ ਰੂਪੀ ਪ੍ਰੇਤ ਦੇ ਰਹਿਣ ਦਾ ਪਿੰਜਰਾ 
ਹੈ) 
-ਮਾਰੂ ੧, ਸੋਲਾ ੯, ੬:੧ (1029) 
(2) ਇਕ ਜੂਨ, ਪ੍ਰਥਮ ਜੂਨ ਜਿਸ ਵਿਚ ਆਤਮਾ ਲਿੰਗ ਸਰੀਰ ਵਿਚ ਰਹਿ ਕੇ ਅਤਿ 
ਦੁੱਖੀ ਹੁੰਦੀ ਹੈ। 
“ਕਈ ਕੋਟ ਭੂਤ ਪ੍ਰੇਤ ਸੂਕਰ ਮ੍ਰਿਗਾਚ । ” 
-ਗਉ ੫. ਸੁਖ ੧੦, ੪:੮ (276) 
(3) ਰਵਾਣਾ ਹੋਇਆ, ਮੋਇਆ ਹੋਇਆ 
“ਤਨ ਤੇ ਪ੍ਰਾਨ ਹੋਤ ਜਬ ਨਿਆਰੇ ਟੇਰਤ ਪ੍ਰੇਤ ਪੁਕਾਰਿ। ”” 
-ਦੇਵ ੯, ੨, ੧:੧ (536) 
ਪ੍ਰੇਤ (ਜਿੰਨ, ਭੂਤ)ਹਨ 
“ਹਰਿ ਭਗਤਿ ਭਾਵ ਹੀਣੰ ਨਾਨਕ ਪ੍ਰਭ ਬਿਸਰਤ ਤੇ ਪ੍ਰੇਤਤਹ । ”” 
-ਜੈਤ ੫, ਵਾਰ ੪ਸ, ੫, ੧੨ (706) 
ਭੈੜੀਆਂ ਰੂਹਾਂ 
“ਪਸੁ ਪੰਖੀ ਭੁਤ ਅਰੁ ਪ੍ਰੇਤਾ। ” 
੍‌ -ਮਾਰੂ ੫, ੧੯, ੩੧ (1005) 
ਹੋਰ ਰੂਪ: 


ਪ੍ਰਤੁ- 
“ਜਿਤੁ ਦਿਨਿ ਦੇਹ ਬਿਨਸਸੀ ਤਿਤੁ ਵੇਲੇ ਕਹਸਨਿ ਪ੍ਰੇਤੁ । ”(ਭੂਤ ਜਿੰਨ) 
-ਮਾਝ ੫, ਬਾਰਾ ੭:੩ (134) 


(ਸੰ.) ਪਿਆਰ, ਨਿਹੁੰ, ਸਨੇਹ 
“ਪ੍ਰੇਮ ਪਦਾਰਥ ਪਾਈਐ ਗੁਰਮੁਖਿ ਤਤੁ ਵੀਚਾਰੁ । ” 

-ਸਿਰੀ ੧, ਅਸ ੧੨, ੫:੧ (61) 
“ਅੰਦਰੁ ਖਾਲੀ ਪ੍ਰੇਮ ਬਿਨੁ ਢਹਿ ਢੇਰੀ ਤਨੁ ਛਾਰੁ । ? 

-ਸਿਰੀ ੧, ਅਸ ੧੫, ੧:੩ (62) 





“8 79 


ਹੋਰ ਰੂਪ: 
ਖ੍ਰੇਸਿ- 
“ਸੋਭਾ ਸੁਰਤਿ ਸੁਹਾਵਣੀ ਸਾਚੈ ਪ੍ਰੇਮਿ ਅਪਾਰ। ”(ਪ੍ਰੇਮ ਵਿਚ) 
-ਸਿਰੀ ੧, ਅਸ ੨, ੬੨ (54) 


ਪ੍ਮੁ- 
“ਪਾਖੰਡਿ ਪ੍ਰੇਮੁ ਨ ਪਾਈਐ ਖੋਟਾ ਪਾਜੁ ਖੁਆਰੁ । ? 


-ਸਿਰੀ ੧, ੨, ੧੩ (54) 


“ਜਿਤੁ ਮਾਰਗਿ ਤੁਮ ਪ੍ਰੇ੍‌ਰਹੁ ਸੁਆਮੀ ਤਿਤੁ ਮਾਰਗਿ ਹਮ ਜਾਤੇ । ”” 
-ਗਉ ੪, ੫੪, ੧:੨ (169) 
ਚਲਾਉਣਾ ,ਧਕਣਾ 
“ਤਿਨ ਹੀ ਮਾਹਿ ਅਟਿਕ ਜੋ ਉਰਝੇ ਇੰਦਰੀ ਪ੍ਰੇਰਿ ਲਇਓ। (ਭਾਵ ਭਰਮਾ ਲਿਆ) 
-ਗਉ ਕਬ, ੫੯, ੩:੨ (336) 
ਹੋਰ ਰੂਪ: 
ਪ੍ਰੇਰਿਓ- 
“ਸੁਆਦ ਲੁਭਤ ਇੰਦੀ ਰਸ ਪ੍ਰੇਰਿਓ ਮਦ ਰਸ ਲੈਤ ਬਿਕਾਰਿਓ ਰੇ । (ਭਾਵ 
ਭਰਮਿਆ) 
-ਗਉ ਕਬ, ੫੬, ੩:੧ (335) 
੍੍‌ਰੇ- 
“ਉਦਮ ਮਤਿ ਪਰ੍ਭ ਅੰਤਰਜਾਮੀ ਜਿਉ ਪ੍ਰੇਰੇ ਤਿਉ ਕਰਨਾ। (ਚਲਾਉਂਦਾ, 
ਉਤਸ਼ਾਹਿਤ ਕਰਦਾ, ਪ੍ਰੇਰਨਾ ਦਿੰਦਾ ਹੈ) 
-ਬਿਲਾ ੪, ੧, ੧:੧ (798) 
ਫ਼ 


“ਵਡੀ ਕੋਮ ਵਸਿ ਭਾਗਹਿ ਨਾਹੀ ਮੁਹਕਮ ਫਉਜ ਹਠਲੀ ਰੇ । ”” 
-ਆਸਾ ੫, ੧੩੨, ੨:੧ (404) 


“ਫਸਲਿ ਅਹਾੜੀ ਏਕੁ ਨਾਮੁ ਸਾਵਣੀ ਸਚੁ ਨਾਉ।” 
-ਮਲਾ ੧, ਵਾਰ ੧੯ਸ, ੧, ੧੯੫ (1280) 
ਫਹਰੰਤਿ ---- ਹਵਾ ਵਿਚ ਲਹਿਰਾਣਾ/ਝੂਲਣਾ 
“ਫੁਨਿ ਧ੍ਰੰਮ ਧੁਜਾ ਫਹਰੰਤਿ ਸਦਾ ਅਯ ਪੁੰਜ ਤਰੰਗ ਨਿਵਾਰਨ ਕਉ। ”? 
-ਸਵ ੪, ਮਥੁ ੨:੨ (1404) 
ਫਹਰਾਇ ---- ਲਹਿਰਾਏ, ਝੂਲੇ 
“ਉਚ ਭਵਨ ਕਨਕਾਮਨੀ ਸਿਖਰਿ ਧਜਾ ਫਹਰਾਇ। ”” 
-ਸਲੋ ਕਬ, ੧੫੦੦੨ (1372) 





26880 


ਫਹਾਇਨਿ --- ਫਸਾਉਂਦੇ ਹਨ 
“ਫਾਂਧੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ । ?” 
-ਮਲਾ ੧, ਵਾਰ ੨੨ਸ, ੧, ੨੧੨ (1288) 


-ਮਾਰੂ ੧, ਅਸ ੨, ੫:੧ (1009) 


“ਏਕੈ ਜਾਲਿ ਫਹਾਏ ਪੰਖੀ। ? 
-ਗਉ ੫, ੮੨, ੪:੧ (180) 
(1) ਫਸ ਹੋਈ (ਜਿੰਦ) ਨੂੰ 
“ਆਵਣੁ ਜਾਣੁ ਨ ਸੁਝਈ ਭੀੜੀ ਗਲੀ ਫਹੀ। (ਫਸਾਉਣ ਵਾਲੀ) ਮਹਾਨਕੋਸ਼ 
-ਰਾਮ ੩, ਵਾਰ ੧੩ਸ, ੧, ੨੫ (953) 
(2) ਫਸਾਉੱਦੀ 
“ਸਿਮਰਿ ਸਿਮਰਿ ਜੀਵਤ ਹਰਿ ਨਾਨਕ ਜਮ ਕੀ ਤੀਰ ਨ ਫਹੀ। ? 
-ਸਾਰ ੫, ੧੦੯, ੨੨ (1225) 
(ਨਹੀ' ਫਸਦਾ (ਸ਼ਬਦਾਰਥ), ਨਹੀ ਫਸੀਦਾ (ਦਰਪਣ) 


“ਤਾ ਫਲ ਫੰਕ ਲਖੇ ਜਉ ਕੋਈ । ? 
-ਗਉ ਕਬ, ਬਾਅ ੨੮:੨ (341) 


“ਕਰਿ ਫਕਰੁ ਦਾਇਮ ਲਾਇ ਚਸਮੇ ਜਹ ਤਹਾ ਮਉਜੂਦੁ । ”” 
-ਤਿਲੰ ਕਬ, ੧, ੩:੨ (727) 


-ਸਿਰੀ ੪, ਵਾਰ ੩ਸ, ੧, ੧:੧ (83) 


-ਆਸਾ ੧, ੩੨, ੧੧ (358) 
(ਮਹਾਨਕੋਸ਼ ਅਰਥ ਅਧਾਰ ਕਰਮ ਵਿਚ, ਫੋਕੜ ਵਿਚ ਕਰਦਾ ਹੈ) 


“ਓਸ ਪਿਛੇ ਵਜੈ ਫਕੜੀ ਮੁਹੁ ਕਾਲਾ ਆਗੈ ਭਇਆ। ”? 
-ਸੋਰ ੪, ਵਾਰ ੨੭ਸ, ੪, ੨:੨ (653) 


-ਸਿਰੀ ੪, ਵਾਰ ੩ਸ, ੧, ੧:੧ (83) 





2881 


“ਹੋਰੁ ਫਕੜੁ ਹਿੰਦੁ ਮੁਸਲਮਾਣੈ। ” 
੍‌੍ -ਰਾਮ ੩, ਵਾਰ ੧੧ਸ, ੧, ੨:੧੬ (952) 
(2) ਬਕਬਾਦ, ਗੰਦਾ ਮੰਦਾ ਬੋਲ 
“ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰੁ । ? 
-ਸਲੋ ੧, ੧੨੧ (1411) 
(ਮਹਾਨਕੋਸ਼ ਅਰਥ “ਫਕੀਰ” ਕਰਦਾ ਹੈ) 
(ਅ. ਫਾਕਹ) ਨਿਰਾਹਾਰ ਰਹਿਣ ਦਾ ਭਾਵ (ਮਹਾਨਕੋਸ਼) 
(ਚੁਟਕੀਕੁ, ਥੋੜਾ ਜਿਹਾ, (ਦਰਪਣ, ਨਿਰਣੈ, ਸ਼ਬਦਾਰਥ) 
“ਇਕਿ ਖਾਵਹਿ ਬਖਸ ਤੋਟਿ ਨ ਆਵੈ ਇਕਨਾ ਫਕਾ ਪਾਇਆ ਜੀਉ। ?” 
-ਗਉ ੪, ੬੬, ੪:੨ (173) 


(1) (ਅ. ਫਕੀਰ) ਸਾਧੂ, ਦਰਵੇਸ਼ 
“ਹੋਇ ਪੈ ਖਾਕ ਫਕੀਰ ਮੁਸਾਫਰੁ ਇਹੁ ਦਰਵੇਸੁ ਕਬੂਲੁ ਦਰਾ। ” 
-ਮਾਰੂ ੫, ਸੋਲਾ ੧੨, ੧:੩ (1083) 
(2) ਨਿਰਧਨ, ਕੰਗਾਲ 
“ਜਿਨ ਕੈ ਪਲੈ ਧਨੁ ਵਸੈ ਤਿਨ ਕਾ ਨਾਉ ਫਕੀਰ। ”? 
-ਮਲਾ ੧, ਵਾਰ ੨ਸ, ੧, ੧:੩ (1287) 
“ਇਕਿ ਦੇ ਖਾਹਿ ਨਿਖੁਟੈ ਨਾਹੀ ਇਕ ਸਦਾ ਫਿਰਹਿ ਫਕੀਰ। ”” 
-ਮਲਾ ੧, ਵਾਰ ੨੪ਸ, ੧, ੧:੫ (1289) 


“ਕਾਜੀ ਸੇਖ ਭੇਖ ਫਕੀਰਾ। ”” 
-ਗਉ ੧, ਅਸ ੧੪, ੭:੧ (227) 


ਹੋਰ ਰੂਪ: 
ਫਕੀਰਾਂ- 
“ਮਿਸਲ ਫਕੀਰਾਂ ਗਾਖੜੀ ਸੁ ਪਾਈਐ ਪੂਰ ਕਰੰਮਿ। (ਫਕੀਰਾਂ ਵਰਗੀ/ ਦੀ) 
-ਸਲੋ ਫਰ, ੧੧੧:੨ (1383) 


ਮੰਗਤਾ, ਸਾਧੁ ਦਰਵੇਸ਼ 


“ਰਾਣਾ ਰਾਉ ਨ ਕੋ ਰਹੈ ਰੰਗੁ ਨ ਤੁੰਗੁ ਫਕੀਰੁ। ” 
-ਰਾਮ ੧, ਓਅੰ ੪੪:੧ (936) 


“ਪੂਰੈ ਗੁਰਿ ਬਖਸਾਈਅਹਿ ਸਭਿ ਗੁਨਹ ਫਕੀਰੈ। ” 
-ਮਾਰੂ ੧, ਅਸ ੬, ੧:੩ (1012) 


“ਹਿਮਕਰ ਰੁਤਿ ਮਨਿ ਭਾਵਤੀ ਮਾਘੁ ਫਗਣੁ ਗੁਣਵੰਤ ਜੀਉ। ” 
-ਰਾਮ ੫. ਰੁਤੀ, ੭:੨ (929) 


“ਮੰਦਾ ਫਟਕ ਬਨਾਈ ਕਾਨਿ। ”” 





2882 


-ਰਾਮ ੧, ਅਸ ੨, ੬:੧ (903) 


“ਨਾ ਹਰਿ ਭਜਿਓ ਨ ਖਤੁ ਫਟਿਓ ਕਾਲੁ ਪਹੂੰਚੋ ਆਇ। ” 
-ਸਲੋ ਕਬ, ੨੦੮੨ (1375) 
(ਅ.) ਫਤਹਿ) ਜਿਤ, ਵਿਜੈ 
“ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨਿ ਜੀਤ। ”” 
-ਗਉ ੫. ਬਾਅ ੩੮ਸ:੧ (258) 


“ਭਉ ਚੂਕਾ ਟੂਟੇ ਸਭਿ ਫੰਦ।”? 
-ਆਸਾ ਪ. ੮੧, ੪੧੨ (392) 


“ਤਬ ਸਗਲੇ ਇਸੁ ਮੇਲਹਿ ਫੰਦਾ। ? 
-ਗਉਂ ੫, ਅਸ ੧, ੨੨ (235) 
ਫਦੀਹਤਿ ---- (ਅ. ਫਜ਼ੀਰਤ) ਵਿਸ਼ਟਾ, ਗੰਦਗੀ 
“ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾ ਪਾਣੀ ਦੇਖਿ ਸਗਾਹੀ। ”? 
-ਮਾਝ ੧, ਵਾਰ ੨੬ਸ, ੧, ੧੨ (149) 


“ਮਨਮੁਖਿ ਭੂਲੀ ਬਹੁਤੀ ਰਾਹੀ ਫਾਥੀ ਮਾਇਆ ਵੰਦੇ। ” 
-ਸੂਹੀ ੫, ਛੰਤ ੪, ੩:੪ (779) 


“ਕਹੁ ਨਾਨਕ ਬਿਨੁ ਹਰਿ ਭਜਨ ਪਰਤ ਤਾਹਿ ਜਮ ਫੰਧ। ”” 

-ਸਲੋ ੯, ੨੬੨ (1427) 
ਹੋਰ ਰੂਪ: 
ਫੰਧਾ- 
“ਹਰਿ ਹਰਿ ਨਾਮੁ ਅਉਖਧੁ ਮੁਖਿ ਦੇਵੈ ਕਾਟੈ ਜਮ ਕੀ ਫੰਧਾ। ? 

-ਸੋਰ ੫, ੩੪, ੧":੨ (618) 

(2) ਜਾਲ, ਬੰਧਨ 
“ਕਰਣੋ ਹੁਤੋ ਸੁਨਾ ਕੀਓ ਪਰਿਓ ਲੋਭ ਕੈ ਫੰਧ। ” 

-ਸਲੋ ੯, ੩੬੧ (1428) 


ਹੋਰ ਰੂਪ: 
ਫੰਧਾ- 
“ਜਾ ਪਹਿ ਜਾਉ ਆਪੁ ਛੁਟਕਾਵਨਿ ਤੇ ਬਾਧੇ ਬਹੁ ਫੰਧਾ। ”” 
-ਗਉਂ ਕਬ, ੫੧, ੧":੨ (334) 


“ਮਨੁ ਮਾਇਆ ਮੈ ਫਧਿ ਰਹਿਓ ਬਿਸਰਿਓ ਗੋਬਿੰਦ ਨਾਮ। ”” 





2883 


-ਸਲੋ ੯, ੩੦੨੧ (1427) 


“ਦੁਰਮਤਿ ਸਿਉ ਨਾਨਕ ਫਧਿਓ ਰਾਖਿ ਲੇਹੁ ਭਗਵਾਨ। ” 
-ਸਲੋ ੯, ੩੪੦੨ (1428) 


€) €) 


ਬੰਦਨ, ਫੰਦਾ 
“ਭੂਮ ਕਾ ਮੋਹਿਆ ਪਾਵੈ ਫੰਧੁ। ” 
-ਭੈਰ ਕਬ, ੧੨, ੨੧੨ (1160) 
ਹੋਰ ਰੂਪ: 
ਫੰਧੇ- 
“ਹਉਮੈ ਮਾਇਆ ਕੇ ਗਲਿ ਫੰਧੇ। (ਬੰਧਨ, ਫਾਹੀਆਂ) 
-ਮਾਰੂ ੧, ਸੋਲਾ ੨੦, ੮:੨ (1041) 


(ਅ. ਫਨ) ਛਲ,ਝੋਖ 
“ਮਾਤ ਪਿਤਾ ਭਾਈ ਸੁਤ ਬਨਿਤਾ ਹਿਤੁ ਲਾਗੋ ਸਭ ਫਨ ਕਾ। ” 

-ਸਾਰ ਕਬ, ੧, ੧%:੨ (1253) 
(ਮਹਾਨਕੋਸ਼ ਇਸ ਦਾ ਅਰਥ “ਵਿਭੂਤੀ” ਧਨ ਸੰਪਦਾ” ਕਰਦਾ ਹੈ) 


ਫਨਾ ਹੋ ਜਾਣ ਵਾਲਾ ਘਰ, ਧੋਖੇ ਦਾ ਘਰ ਭਾਵ ਛੱਲ ਹੈ 
“ਚੇਤਸਿ ਨਾਹੀ ਦੁਨੀਆ ਫਨਖਾਨੇ । ” 
-ਸੂਹੀ ਰਵਿ, ੨, ੩:੪ (794) 


-ਤਿਲੰ ੫, ੧, ੧":੧ (723) 


_“ਰਾਮ ਰਵਣ ਦੁਰਤ ਦਵਣ ਸਕਲ ਭਵਣ ਕੁਸਲ ਕਰਣ ਸਰਬ ਭੂਤ ਆਪਿ ਹੀ ਦੇਵਧਿ 
` ਦੇਵ ਸਹਸ ਮੁਖ ਫਨਿੰਦ ਜੀਉ।” 
-ਸਵ ੪, ਗਯੰ ੯:੩ (1403) 


“ਸਹਸ ਫਨੀ ਸੇਖ ਅੰਤੁ ਨ ਜਾਨੈ। ? 
-ਮਾਰੂ ੫, ਸੋਲਾ ੧੧, ੧੬:੨ (1083) 


“ਧ੍ਰਿਗੁ ਤਨੁ ਧ੍ਰਿਗੁ ਧਨੁ ਧ੍ਰਿਗੁ ਇਹ ਮਾਇਆ ਧ੍ਰਿਗੁ ਧ੍ਰਿਗੁ ਮਤਿ ਬੁਧਿ ਫੰਨੀ। ” 
-ਬਿਲਾ ਕਬ, ੯, ੧:੧ (857) 
ਗੁਰਮੁਖੀ ਲਿਪੀ ਦਾ 27ਵਾਂ ਅੱਖਰ “ਫ? 
“ਫਫਾ ਫਿਰਤ ਫਿਰਤ ਤੂ ਆਇਆ। ” 
-ਗਉ ੫. ਬਾਅ ੩੮੧ (258) 





2884 


“ਫ” ਦੁਆਰਾ 
“ਫਫੈ ਫਾਹੀ ਸਭੁ ਜਗੁ ਫਾਸਾ ਜਮ ਕੈ ਸੰਗਲਿ ਬੰਧਿ ਲਇਆ। ” 
-ਆਸਾਂ ੧, ਪਟੀ ੨੫੧ (433) 


“ਜਿਨੀ ਸਚੁ ਅਰਾਧਿਆ ਨਾਨਕ ਮਨਿ ਤਨਿ ਫਬ। ”” 
-ਸਲੋ ੫, ੧੪੨ (1425) 


“ਗੁਰਿ ਪੂਰੈ ਦੀਓ ਹਰਿ ਨਾਮਾ ਜੀਅ ਕਉ ਏਹਾ ਵਸਤੁ ਫਬੀ। 
-ਗੂਜ ੫, ੮, ੧੨ (497) 


-ਸੋਰ ਕਬ, ੧੧, ੪:੨ (656) 


-ਆਸਾਂ ੫, ਅਸ ੧, ੨੨ (430) 


“ਜਬ ਦੇਖਿਓ ਬੇੜਾ ਜਰਜਰਾ ਤਬ ਉਤਰਿ ਪਰਿਓ ਹਉ ਫਰਕਿ। ” 
-ਸਲੋ ਕਬ, ੬੭੨ (1368) 


“ਆਪੇ ਫਰਕੁ ਕੀਤੋਨੁ ਘਰ ਅੰਤਰਿ ਆਪੇ ਬਣਤ ਬਣਾਵਣਿਆ। ”? 
-ਮਾਝ ੩, ਅਸ ੨੭, ੧੩ (125) 
(2) ਭੇਦ, ਵਖਰਤਾ 
“ਸਭਨਾ ਨਦਰਿ ਏਕ ਹੈ ਆਪੇ ਫਰਕੁ ਕਰੇਇ। ”” 
-ਵਡ ੩. ੨, ੪੧ (559) 


“ਕਾਨ ਫਰਾਇ ਹਿਰਾਏ ਟੂਕਾ। ”” 

-ਪੁਭਾ ੫, ਅਸ ੨, ੫:੧ (1348) 
ਬਾਰਵੀ” ਸਦੀ ਦਾ ਇਕ ਸੂਫੀ ਫਕੀਰ ਜਿਸ ਦੇ 4 ਸ਼ਬਦ ਤੇ 117 ਸਲੋਕ ਗੁਰੂ ਗ੍ਰੰਥ 
ਸਾਹਿਬ ਵਿਚ ਦਰਜ ਹਨ। 

“ਆਜੁ ਮਿਲਾਵਾ ਸੇਖ ਫਰੀਦ ਟਾਕਿਮ ਕੂੰਜੜੀਆਂ ਮਨਹੁ ਮਚਿੰਦੜੀਆ। ” 
-ਆਸਾ ਫਰ, ੨, ੧":੧ (488) 


ਹੋਰ ਰੂਪ: 
ਫਰੀਦਾ- 
(5 ਪੁਛੈ ਅਸਮਾਨ ਫਰੀਦਾ ਖੇਵਟ ਕਿੰਨਿ ਗਏ । (ਹੇ ਫਰੀਦ) 
-ਆਸਾ ਫਰ, ੨, ੮:੧ (488) 





2885 


ਫਰੀਦੁ- 


€€ .੨੩੩੩ 


-ਆਸਾ ਫਰ, ੨, ੧੧ (488) 


“ਸੇਖ ਫਰੀਂਦੇ ਖੈਰੁ ਦੀਜੈ ਬੰਦਗੀ । (ਫਰੀਦ ਨੂੰ) 
-ਆਸਾ ਫਰ, ੧, ੪:੨ (488) 
ਫਰੁ ਫਰਿਆ -- ਫੜ ਫੜਾਇਆ ਭਾਵ ਉਡਾਰੀ ਲਾਈ 
“ਸੋਰਹ ਮਧੇ ਪਵਨੁ ਝਕੋਰਿਆ ਆਕਾਸੇ ਫਰੁ ਫਰਿਆ। ”? 
-ਰਾਮ ਕਬ, ੬, ੨੨ (970) 


“ਜਮਕਾਲੈ ਵਸਿ ਜਗੁ ਬਾਂਧਿਆ ਤਿਸ ਦਾ ਫਰੂ ਨ ਕੋਇ। ” 
(“ਮਹਾਨਕੋਸ਼” ਅਰਥ “ਦਸਤਗੀਰ” ਕਰਦਾ ਹੈ 
-ਵਡ ੪, ਵਾਰ ੭ਸ, ੩, ੧:੩ (588) 


“ਕਹੁ ਨਾਨਕ ਪਭ ਹੋਤ ਦਇਆਰਾ ਗੁਰੁ ਭੇਟੈ ਕਾਢੇ ਬਾਹ ਫਰੇ। ” 
-ਬਿਲਾ ੫, ੯੬, ੨੨ (823) 


ਫਰਿਸ਼ਤਾ 
“ਅਜਰਾਈਲੁ ਫਰੇਸਤਾ ਤਿਲ ਪੀੜੇ ਘਾਣੀ। ” 


-ਗਉ ੪, ਵਾਰ ੨੭੫ (315) 
ਫਰੋਸ਼ੀ-(ਫਾ. ਫਰੋਸ਼ਦੀਨ) ਵੇਚਨ ਦੀ ਕਿਰਿਆ 
“ਓਹੁ ਗਲ ਫਰੋਸੀ ਕਰੇ ਬਹੁਤੇਰੀ ਓਸ ਦਾ ਬੋਲਿਆ ਕਿਸੈ ਨ ਭਾਇਆ। ” (ਭਾਵ 
ਗਲਾਂ ਦਾ ਖਟਿਆ ਖਾਣਾ) 
-ਗਉ ੪, ਵਾਰ ੮ਸ, ੪, ੨:੩ (303) 


(1) ਕਰਮ ਦਾ ਨਤੀਜਾ, ਲਾਹਾ, ਪ੍ਰਾਪਤੀ 
“ਮਨ ਇਛੇ ਫਲ ਭੁੰਚਿ ਤੂੰ ਸਭੁ ਚੂਕੈ ਸੋਗੁ ਸੰਤਾਪ। ? 
੍‌੍ ੍‌੍ -ਸਿਰੀ ੫, ੮੭, ੧":੨ (48) 
“ਸਿਮਰਤ ਨਾਮ ਮੁਕਤਿ ਫਲ ਪਾਹਿ। ” 
-ਗਉ ੫. ੧੫੨, ੩:੨ (196) 
(2) ਮੇਵਾ, ਦਰਖਤ ਦੇ ਫਲ 
“ਬਿਨੁ ਗੁਰ ਮਹਲੁ ਨ ਜਾਪਈ ਨਾ ਅੰਮ੍ਰਿਤ ਫਲ ਪਾਹਿ। ”” 
-ਸਿਰੀ ੩, ਅਸ ੨੦, ੨:੩ (66) 
“ਬਨਸਪਤਿ ਮਉਲੀ ਫਲ ਫੁਲ ਪੇਡੇ । ” 
-ਗਉ ੫, ੮੪, ੪:੧ (180) 
“ਫਲ ਫਿਕੇ ਫੁਲ ਬਕਬਕੇ ਕੰਮਿ ਨ ਆਵਹਿ ਪਤ । ?? 
-ਆਸਾ ੧, ਵਰ ੧੪ਸ, ੧, ੧:੩ (470) 





2886 


-ਗਉ ੫. ਸੁਖ ੬, ੬:੬ (270) 
ਫਲਗੁਣਿ ---- ਬਿਕਰਮੀ ਸੰਮਤ ਦਾ 12ਵਾਂ, ਮਹੀਨਾ, ਫਗਣ 
“ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ ਪ੍ਰਗਟੇ ਆਇ। ” 
-ਮਾਝ ੫. ਬਾਰਾ ੧੩:੧ (136) 
“ਫੱਗਣ ” ਦਾ ਮਹੀਨਾ 
“ਫਲਗੁਨਿ ਮਨਿ ਰਹਸੀ ਪ੍ੇਮੁ ਸੁਭਾਇਆ। ” 
-ਤੁਖਾ ੧, ਬਾਰਾ ੧੬:੧ (1109) 


“ਧਰਮ ਰਾਇ ਸਿਰਿ ਡੰਡੁ ਲਗਾਨਾ ਫਿਰਿ ਪਛੁਤਾਨੇ ਹਥ ਫਲਘਾ । ”” 

-ਸੂਹੀ ੪, ੨, ੨੨ (731) 
ਸੁਫਲ/ਫਲ ਵਾਲੇ ਹੋਣੇ, ਫਲ ਮਿਲਣੇ/ ਲੈਣੇ 
“ਤੁਮ ਜਲਨਿਧਿ ਹਰਿ ਮਾਨ ਸਰੋਵਰ ਜੋ ਸੇਵੈ ਸਭ ਫਲਣੇ । ”” 

-ਨਟ ੪, ੬, ੪:੧ (977) 


“ਕਬੀਰ ਐਸਾ ਬੀਜੁ ਬੋਇ ਬਾਰਹ ਮਾਸ ਫਲੰਤ । ” 
-ਸਲੋ ਕਬ, ੨੨੯੮੧ (1376) 


-ਗਉ ੪, ਵਾਰ ੩੨:੧ (317) 


ਦਲ ਰਵਿੰਦ ਜੀਉ ।” 


-ਸਵ ੪, ਗਯੰ ੯੨ (1403) 


“ਸਭਿ ਕਹਹੁ ਮੁਖਹੁ ਰਿਖੀਕੇਸੁ ਹਰੇ ਰਿਖੀਕੇਸੁ ਹਰੇ ਜਿਤੁ ਪਾਵਹਿ ਸਭ ਫਲ 
ਫਲਨਾ। ”” 
-ਕਾਨ ੪, ਵਾਰ ੨:੫ (1313) 


“ਕਬੀਰ ਫਲ ਲਾਗੇ ਫਲਨਿ ਪਾਕਨਿ ਲਾਗੇ ਆਂਬ। ” 
-ਸਲੋ ਕਬ, ੧੩੪੦੧ (1371) 


“ਹਰਿ ਸੰਗਿ ਰਾਤੇ ਸੁਫਲ ਫਲਾ। (ਭਾਵ ਫਲ ਦਾ ਫੁਲਦਾ ਹੈ) 

-ਗਉ ੫, ੧੦੯”, ੧:੪ (201) 
“ਸਭਿ ਪਦਾਰਥ ਸਭਿ ਫਲਾ ਸਰਬ ਗੁਣਾ ਜਿਸੁ ਮਾਹਿ। (ਪ੍ਰਾਪਤੀਆਂ) 

-ਗਉ ੫. ੧੭੧", ੨:੧ (218) 





2887 


(2) ਫਲਾਂ ਵਾਲਾ 
“ਸਰਬ ਫਲਾ ਪੁੰਨੁ ਪਾਇਆ। ? 
-ਸੋਰ ੫, ੬੪, ੪2੪ (615) 
ਫਲਾਧਿਆ --- ਫਲ ਲਾਧਿਆ, ਫਲ ਪ੍ਰਾਪਤ ਕੀਤਾ, ਫਲ ਪਾਇਆ 
“ਸਚੁ ਸਚੇ ਨੋ ਸਾਬਾਸਿ ਹੈ ਸਚੁ ਸਚਾ ਸੇਵਿ ਫਲਾਧਿਆ। ”? 
-ਗਉ ੪, ਵਾਰ ੨੨੫ (313) 


“ਜਹਾਂ ਕੀਰਤਨੁ ਸਾਧ ਸੰਗਤਿ ਰਸੁ ਤਹ ਸਘਨ ਬਾਸ ਫਲਾਂਨਦ । ”” 
-ਸਾਰ ੫, ੭, ੨੨ (1204) 


“ਹਰਿ ਰਸਿ ਫਲਿ ਰਾਤੇ ਨਾਨਕਾ ਕਰਮਿ ਸਚਾ ਨੀਸਾਣੁ। ” 
-ਬਿਹਾ ੪, ਵਾਰ ੬ਸ, ੩, ੨:੪ (550) 
ਫਲਿਓ- ਫਲਿਆ, ਸੁ-ਫਲ ਹੋਇਆ 
“ਸਹਜ ਤਰੋਵਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੇ । ” 
-ਸਵ ੪, ਕਲ ੯:੩ (1397) 


(1) ਫਲਾਂ ਵਾਲਾ ਹੋਇਆ, ਸੁ-ਫਲ ਹੋਇਆ 
“ਮੋਹਨ ਤੂੰ ਸੁਫਲੁ ਫਲਿਆ ਸਣੁ ਪਰਵਾਰੇ । ” 


-ਗਉ ੫. ਛੰਤ ੨, ੪:੧ (248) 
(2) ਭਾਵ ਵਧਿਆ 
“ਹਰਿ ਪ੍ਰਭਿ ਫੁਰਮਾਇਆ ਮਿਟੀ ਬਲਾਇਆ ਸਾਚੁ ਧਰਮੁ ਪੁੰਨੁ ਫਲਿਆ। ” 
-ਸੂਹੀ ੫, ੭, ੩:੩ (781) 


ਫਲੀਅਹਿ ---- ਫਲਦੇ ਹਨ ਭਾਵ ਵੱਧਦੇ ਹਨ 
“£ਫਲੀਅਹਿ ਫੁਲੀਅਹਿ ਬਪੁੜੇ ਭੀ ਤਨ ਵਿਚਿ ਸੁਆਹ। ” 
-ਆਸਾ ੧, ਵਾਰ ੧ਸ, ੧, ੩:੪ (463) 


(1) ਲਾਹਾ, ਪ੍ਰਾਪਤੀ, ਲਾਭ, ਪ੍ਰਤਿਫਲ 
“ਮਨ ਚਿੰਦਿਆ ਵਰੁ ਪਾਵਣਾ ਜੋ ਇਛੈ ਸੋ ਫਲੂ ਪਾਇ। ? 
-ਸਿਰੀ ੩, ੩੪, ੧:੩ (26) 
“ਜਿਸ ਕਾ ਸਾ ਤਿਸ ਤੇ ਫਲੂ ਪਾਇਆ। ” 
-ਮਾਝ ੫. ੩੮. ੪:੧ (105) 
(2) ਮੇਵਾ, ਦਰਖਤ ਦਾ ਫਲ 
“ਜੇ ਸਉ ਅੰਮ੍ਰਿਤੁ ਨੀਰੀਐ ਭੀ ਬਿਖੁ ਫਲੁ ਲਾਗੈ ਧਾਇ। ”” 
-ਸਿਰੀ ੩, ਅਸ ੧੯, ੪੨ (65) 
“ਅੰਮਿ੍‌ਤ ਫਲੂ ਜਿਨੀ ਚਾਖਿਆ ਸਚਿ ਰਹੇ ਅਘਾਈ। ” 
-ਆਸਾ ੧, ਅਸ ੨੦, ੭੧ (421) 


“ਨਾਨਕ ਤੇਜਨ ਸੁਫਲ ਫਲੇ। ”” 





2888 


-ਗਉ ੫, ੧੨੭, ੪:੨ (191) 


-ਬਿਲਾ ੧, ਥਿਤੀ ੧੪:੩ (840) 


“ਅੰਧ ਕੂਪ ਤੇ ਕਾਢਿਅਨੁ ਲੜੁ ਆਪਿ ਫੜਾਇ। ” 
-ਰਾਮ ੫, ਵਾਰ ੨੧੨੭ (966) 


“ਪ੍ਰਭ ਦਾਸ ਕਾ ਦੁਖੁ ਨ ਖਵਿ ਸਕਹਿ ਫੜਿ ਜੋਨੀ ਜੁਤੇ। ” 
-ਗੂਜ ੫, ਵਾਰ ੨੦੨ (523) 


-ਮਲਾ ੧, ਵਾਰ ੨੪ਸ, ੧, ੨:੭ (1289) 


-ਮਲਾ ੧, ਵਾਰ ੨੫ਸ, ੧, ੨੫ (1289) 


“ਅਜਰਾਈਲਿ ਫੜੇ ਫੜਿ ਕੁਠੇ । ” 
-ਮਾਰੂ ੫, ਅਸ ੮, ੨:੨ (1020) 


“ਸਾਧ ਸੰਗਤਿ ਹੋਇ ਨਿਰਮਲਾ ਕਟੀਐ ਜਮ ਕੀ ਫਾਸ। ” 
-ਸਿਰੀ ੫, ੭੭, ੩੯੧ (44) 


ਹੋਰ ਰੂਪ: 
ਫਾਂਸ- 
“ਹੀਤ ਮੋਹ ਭੈ ਭਰਮ ਭੂਮਣੰ ਅਹੰ ਫਾਂਸ ਤੀਖਣ ਕਠਿਨਹ । ” 
-ਸਸ ੫, ੫੮:੩ (1359) 


(2) ਫਸਦਾ ਹੈ 
“ਇਹੁ ਮਾਇਆ ਮੋਹ ਕੁਟੰਬੁ ਹੈ ਭਾਇ ਦੂਜੇ ਫਾਸ। ” 
੍‌੍ -ਗਉ ੫, ੪੭, ੪:੧ (166) 
ਫਾਹੀ, ਫੰਧਾ 
“ਧੁਰਿ ਕਰਮੁ ਲਿਖਿਆ ਸਾਚੁ ਸਿਖਿਆ ਕਟੀ ਜਮ ਕੀ ਫਾਸਏ। ” 
-ਧਨਾ ੫, ਛੰਤ ੧, ੧:੪ (691) 


“ਮੈਗਲ ਜਿਉ ਫਾਸਸਿ ਕਾਮਹਾਰ। ”” 
-ਬਸੰ ੧, ਅਸ ੨, ੨:੩ (1188) 





2889 


“ਕਿਆ ਲੈ ਆਇਆ ਲੇ ਜਾਇ ਕਿਆ ਫਾਸਹਿ ਜਮ ਜਾਲਾ। ? 
-ਗਉ ੧, ਅਸ ੧੭, ੬:੧ (228) 


ਫਾਸਹਿਗਾ---- ਫਸੇਗਾ 
“ਜਮ ਪੁਰਿ ਫਾਸਹਿਗਾ ਜਮ ਜਾਲੀ। ” 
-ਮਾਰੂ ੧, ੧੨, ੫੪੨ (993) 


“ਫਾਸਨ ਕੀ ਬਿਧਿ ਸਭੁ ਕੋਊ ਜਾਨੈ ਛੂਟਨ ਕੀ ਇਕੁ ਕੋਈ। ” 

-ਗਉ ਕਬ, ੪੧, ੩:੧ (331) 
ਫਾਹੀ, ਫੰਧਾ 
“ਸਿਮਰਿ ਸਿਮਰਿ ਸਿਮਰਿ ਗੁਣ ਗਾਵਾ ਕਾਟੀ ਜਮ ਕੀ ਫਾਸਾ ਜੀਉ।” 

-ਮਾਝ ੫, ੩੮, ੨:੩ (105) 


“ਕਾਲ ਕੈ ਫਾਂਸਿ ਸਕਤ ਸਰੁ ਸਾਂਧਿਆ। ”” 
-ਆਸਾ ੫, ੮੧, ੨:੨ (390) 


-<-- ਫਸਿਆ 
“ਤ੍ਰਿਸਨਾ ਪੰਖੀ ਫਾਸਿਆ ਨਿਕਸੁ ਨ ਪਾਏ ਮਾਇ। ” 
-ਸਿਰੀ ੫, ੯੧, ੩੨ (50) 


“ਸੇ ਮੁਕਤੁ ਸੇ ਮੁਕਤੁ ਭਏ ਜਿਨ ਹਰਿ ਧਿਆਇਆ ਜੀ ਤਿਨ ਤੂਟੀ ਜਮ ਕੀ 


-ਆਸਾ ੪, ਸੋਪੁ ੧, ੩:੨ (11) 


-ਗਉ ੫. ਬਾਅ ੭:੨ (251) 


“ਫਿਰਿ ਫਿਰਿ ਫਾਹੀ ਫਾਸੈ ਕਊਆ। ”(ਫਸਦਾ ਹੈ) 


-ਰਾਮ ੧, ਓਅੰ ੩੯੧ (935) 
(2) ਫਾਹੀਆ 
“ਜਨਮ ਮਰਣੁ ਨ ਹੋਇ ਤਿਸ ਕਉ ਕਟੈ ਜਮ ਕੇ ਫਾਸੇ। ”” 
-ਬਿਹਾ ੫. ਛੰਤ ੫, ੧:੪ (545) 
ਫੰਧਾ, ਫਾਸੀ 
“ਜਮ ਕਾ ਫਾਹਾ ਗਲਹੁ ਨ ਕਟੀਐ ਫਿਰਿ ਫਿਰਿ ਆਵੈ ਜਾਇ। ” 
-ਸਿਰੀ ੪, ਵਾਰ ੯ਸ, ੩, ੧:੪ (85) 





2890 


ਫਾਹਾਵਤ ---- ਫਸਾਉੱਦਾ,ਫਹਾਉੱਦਾ 
“ਜਾਲੁ ਪਸਾਰਿ ਚੋਗ ਬਿਸਥਾਰੀ ਪੰਖੀ ਜਿਉ ਫਾਹਾਵਤ ਹੇ । ”” 
-ਬਿਲਾ ੫, ੮੮, ੪:੧ (822) 


“ਫਾਹੀ ਫਾਥੇ ਮਿਰਗ ਜਿਉ ਦੂਖੁ ਘਣੋ ਨਿਤ ਰੋਇ। ” 


-ਸਿਰੀ ੧, ੨੩, ੨:੩ (23) 
(2) ਫਹਾਉਣ, ਫਸਾਉਣ 
“ਫਾਹੀ ਸੁਰਤਿ ਮਲੂਕੀ ਵੇਸੁ। ” 

-ਸਿਰੀ ੧, ੨੯, ੩:੧ (24) 


“ਦੁਰਮਤਿ ਫਾਥਾ ਫਾਹੀਐ ਫਿਰਿ ਫਿਰਿ ਪਛੋਤਾਇ। ”” 
-ਮਾਰੂ ੧, ਅਸ ੨, ੫:੨ (1009) 
ਫਾਹੀਵਾਲ---- ਫਾਹੀ ਪਾਉਣ ਵਾਲੇ 
“ਸਰਵਰ ਪੰਖੀ ਹੇਕੜੋ ਫਾਹੀਵਾਲ ਪਚਾਸ। ”” 
-ਸਲੋ ਫਰ, ੧੨੫੯੧ (1384) 
ਫਹੁੜੀ,ਧੂਣੀ ਵਿਚੋ ਭਸਮ ਇਕੱਠੀ ਕਰਨ ਦਾ ਜੰਤਰ 
“ਦਇਆ ਫਾਹੁਰੀ ਕਾਇਆ ਕਰਿ ਧੂਈ ਦ੍ਰਿਸਟਿ ਕੀ ਅਗਨਿ ਜਲਾਵੈ । ” 
-ਆਸਾ ਕਬ, 2੭, ੩੧ (477) 


-ਮਾਝ ੫, ੩੪, ੪:੨ (104) 


“ਲੈ ਫਾਹੇ ਰਾਤੀ ਤੁਰਹਿ ਪ੍ਰਭੁ ਜਾਣੈ ਪ੍ਰਾਣੀ। ? 
-ਗਉ ੪, ਵਾਰ ੨੭:੧ (315) 
“ਲੈ ਫਾਹੇ ਉਠਿ ਧਾਵਤੇ ਸਿ ਜਾਨਿ ਮਾਰੇ ਭਗਵੰਤ। ” (ਭਾਵ “ਸੰਨ੍ਹ” ਮਾਰਨ ਦਾ 
ਸਾਮਾਨ) 
-ਸਲੋ ਕਬ, ੧੦੦੨ (1365) 
ਫਸਾਇਆ, ਗੁਸਿਆ 
“ਡੀਹਰ ਨਿਆਈ ਮੋਹਿ ਫਾਕਿਓ ਰੇ। ”” 
-ਟੋੱਡੀ ੫, ੧੯, ੧":੩ (715) 
“ਫਾਕਿਓ ਮੀਨ ਕਪਿਕ ਕੀ ਨਿਆਈ ਤੂ ਉਰਝਿ ਰਹਿਓ ਕੁਸੰਭਾਇਲੇ। ” (ਫਸਿਆ 
ਹੈ) 
-ਗੋਂਡ ੫, ੨, ੧:੧ (862) 
(1) ਫਾੜੀ ਫਾੜੀ ਕੀਤੀ 
“ੀਨੁ ਪਕਰਿ ਫਾਂਕਿਓ ਅਰੁ ਕਾਟਿਓ ਰਾਂਧਿ ਕੀਓ ਬਹੁ ਬਾਨੀ। ” 
-ਸੋਰ ਰਵਿ, ੨, ੨:੧ (658) 





2891 


(2) ਫਸਾ ਲਿਆ 
“ਕਾਮ ਹੇਤਿ ਕੁੰਚਰੁ ਲੈ ਫਾਂਕਿਓ ਓਹੁ ਪਰਵਸਿ ਭਇਓ ਬਿਚਾਰਾ। ” 
-ਧਨਾ ੫, ੨, ੨੯੧ (667) 


-ਆਸਾਂ ੫, ੧੨, ੧੯੨ (374) 


“ਦੇਇ ਕਿਵਾੜ ਅਨਿਕ ਪੜਦੇ ਮਹਿ ਪਰਦਾਰਾ ਸੰਗਿ ਫਾਕੈ। ” 
-ਸੋਰ ੫, ੨੬, ੩੧ (616) 


-ਬਸੰ ੫, ੧, ੨੧ (1180) 


ਜ਼ਖਮੀ 
“ਨਾਨਕ ਆਪਨ ਕਟਾਰੀ ਆਪਸ ਕਉ ਲਾਈ ਮਨੁ ਅਪਨਾ ਕੀਨੋ ਫਾਟ। ? 
-ਸਾਰ ੫, ੧੦੫, ੨੧੨ (1224) 


ਫਟਿਆ ਭਾਗ ਮਿੱਟ ਗਿਆ, ਮੁਕ ਗਿਆ 
“ਜਪਿ ਗੋਵਿਦ ਭਰਮੁ ਭਉ ਫਾਟਾ। ”” 


-ਮਾਰੂ ੫, ੧੯, ੧:੧੦ (1004) 
ਹੋਰ ਰੂਪ: 
ਫਾਟਿਓ- 
“ਧਰਮ ਰਾਇ ਅਬ ਕਹਾ ਕਰੈਗੋ ਜਉ ਫਾਟਿਓ ਸਗਲੋ ਲੇਖਾ। ”(ਮੁੱਕ ਗਿਆ) 
-ਸੋਰ ੫, ੧੯, ੩੨ (614) 
ਫਾਟੇ- 
“ਫਾਟੇ ਨਾਕਨ ਟੂਟੇ ਕਾਧਨ ਕੋਦਉ ਕੋ ਭੁਸੁ ਖਈਹੈ । ”(ਫੱਟੇ ਹੋਏ) 
-ਗੂਜ ਕਬ, ੧, ੧%:੨ (524) 
“ਡੋਲਤ ਡੋਲਤ ਹੇ ਸਖੀ ਫਾਟੇ ਚੀਰ ਸੀਗਾਰ। (ਫੱਟ ਗਏ ਭਾਵ ਬੇ-ਅਰਥ ਹੋ ਗਏ) 
-ਰਾਮ ੧, ਓਅੰ ੩੦੧ (933) 
ਫਾਏਟੈ- 
“ਮਿਲਿ ਸਾਧੂ ਸੰਗਿ ਉਧਾਰੁ ਹੋਇ ਫਾਟੈ ਜਮਕਾਗਰੁ । (ਫਟ ਗਏ ਭਾਵ ਮੁੱਕ ਜਾਂਦਾ 
ਹੈ) 
-ਕਾਨ ੪, ਵਾਰ ੧੪:੩ (1318) 


“ਓੰਤੈ ਸਾਥਿ ਮਨੁਖੁ ਹੈ ਫਾਥਾ ਮਾਇਆ ਜਾਲਿ। ”? 

-ਸਿਰੀ ੫, ੭੩, ੨੨ (43) 
ਹੋਰ ਰੂਪ: 
ਫਾਥਿਆ- 





2892 


“ਮਨ ਕਰਹਲਾ ਵੀਚਾਰੀਆ ਮਨਮੁਖ ਫਾਥਿਆ ਮਹਾ ਜਾਲਿ। ”(ਫਸਿਆ) 
-ਗਉ ੪, ਕਰ ੨, ੨:੧ (234) 
ਫਾਥੀ- 
“ਗੁਰ ਸਬਦੁ ਨ ਮਾਨੈ ਫਾਹੀ ਫਾਥੀ ਸਾ ਧਨ ਮਹਲੂ ਨ ਪਾਏ । (ਫਸੀ) 
-ਧਨਾ ੧, ਛੰਤ ੩, ੪:੫ (689) 
ਫਾਥੇ- 
“ਫਾਹੀ ਫਾਥੇ ਮਿਰਗ ਜਿਉ ਦੂਖੁ ਘਣੋ ਨਿਤ ਰੋਇ। (ਫਸੇ) 
-ਸਿਰੀ ੧, ੨੩, ੨:੩ (23) 
“ਹਰਿ ਤੇਰੀ ਸਭ ਕਰਹਿ ਉਸਤਤਿ ਜਿਨਿ ਫਾਥੇ ਕਾਢਿਆ। ”(ਫਸੇ ਹੋਏ ਨੂੰ) 
-ਸਿਰੀ ੪, ਵਾਰ ੧੭:੧ (90) 


“ਫਾਥੋਹੁ ਮਿਰਗ ਜਿਵੈ ਪੇਖਿ ਰੈਣਿ ਚੰਦਾਇਣੁ । ? 
-ਆਸਾ ੫, ਛੰਤ ੧੧, ੨੧੧ (460) 
“ਬੋਲਣੁ ਫਾਦਲੁ ਨਾਨਕਾ ਦੁਖੁ ਸੁਖ ਖਸਮੈ ਪਾਸਿ। ” 
-ਮਾਝ ੧, ਵਾਰ ੧੮ਸ, ੨, ੧੧੨ (146) 
ਹੋਰ ਰੂਪ: 


ਫਾਦਿਲੁ- 
“ਪਿਰ ਕੈ ਕਾਮਿ ਨ ਆਵਈ ਬੋਲੇ ਫਾਦਿਲੁ ਬਾਦਿ। ” 


-ਸਿਰੀ ੧, ਅਸ ੫, ੫:੨ (56) 


-ਗਉ ਕਬ, ੩੦, ੧":੨ (329) 


“ਕਰਿ ਕਿਰਪਾ ਅਪੁਨਾ ਦਾਸੁ ਕੀਨੋ ਕਾਟੇ ਮਾਇਆ ਫਾਧਿਓ। ”” 
-ਦੇਵ ੫, ੧੩, ੧:੧ (530) 


“ਅਪਨੇ ਸੁਖ ਸਿਉ ਹੀ ਜਗੁ ਫਾਂਧਿਓ ਕੋ ਕਾਹੂ ਕੋ ਨਾਹੀ। ” 
-ਸੋਰ ੯, ੧੨, ੧੯੨ (634) 
ਫਾਹੀ, ਬੰਧਨ 
“ਫਾਂਧੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ। ” 
-ਮਲਾ ੧, ਵਾਰ ੨੨ਸ, ੧, ੨:੨ (1288) 


“ਧਿਆਇ ਮਨਾ ਮੁਰਾਰਿ ਮੁਕੰਦੇ ਕਟੀਐ ਕਾਲ ਦੁਖ ਫਾਧੋ । ? 
-ਗਉ ੫, ਛੰਤ ੩, ੧:੨ (248) 





2893 


ਫਾਨਾਇਆ --- ਨਾਸਵੰਤ 
“ਮੀਰ ਮਲਕ ਉਮਰੇ ਫਾਨਾਇਆ ਏਕ ਮੁਕਾਮ ਖਦਾਇ ਦਰਾ। ”” 
-ਮਾਰੂ ੫, ਸੋਲਾ ੧੨, ੮:੩ (1084) 


(ਅ.ਫਾਨੀ) ਨਾਸ਼ਵਾਨ, ਨਾਸ਼ ਹੋਣ ਵਾਲਾ 
“ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲ ਦਾਨੀ । ” 
-ਤਿਲੰ ੧, ੧, ੧":੧ (721) 


“ਚਿਰਗਟ ਫਾਰਿ ਚਟਾਰਾਲੈ ਗਇਓ ਤਰੀ ਤਾਗਰੀ ਛੂਟੀ। ” 
-ਆਸਾ ਕਬ, ੧੬, ੪੨ (480) 
ਹੋਰ ਰੂਪ: 
ਫਾਰਿਆ- 
“ਚਿਤ੍ਰ ਗੁਪਤ ਕਾ ਕਾਗਦੁ ਫਾਰਿਆ ਜਮਦੂਤਾ ਕਛੂ ਨ ਚਲੀ। ”(ਫਾੜ ਦਿਤਾ) 
-ਸਿਰੀ ੫, ਛੰਤ ੨, ੩:੫ (79) 
ਫਾਰੇ- 
“ਸਰਣਿ ਸੂਰ ਫਾਰੇ ਜਮ ਕਾਗਰ। (ਫਾੜ ਦਿੱਤੇ ਹਨ) 
-ਗਉ ੫, ੧੫੦, ੧":੨ (196) 
“ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਖਸ ਫਾਰੇ ਕਰ ਆਜ। (ਚੀਰ 
ਸੁਟਿਆ) 
-ਸਵ ੪, ਨਲ ੧੨੪੨ (1400) 
ਫਾਰੈ- 
“ਮਾਇਆ ਫਾਸ ਬੰਧ ਨਹੀ ਫਾਰੈ ਅਰੁ ਮਨ ਸੁੰਨਿ ਨ ਲੂਕੇ। ”(ਫਾੜਦਾ ਭਾਵ ਤੋੜਦਾ) 
-ਆਸਾ ਕਬ, ੧, ੨੯੧ (475) 


ਬੇਪਤਾ/ ਅਪਮਾਣਿਤ ਹੋਕੇ (ਮਹਾਨਕੋਸ਼) ਪਾਗਲ, ਬਉਰਾ (ਨਿਰਕੈ, ਦਰਪਣ, 
ਸ਼ਬਦਾਰਥ) 
“ਤੜ ਸੁਣਿਆ ਸਭਤੁ ਜਗਤ ਵਿਚਿ ਭਾਈ ਵੇਮੁਖੁ ਸਣੈ ਨਫਰੈ ਪਉਲੀ ਪਉਦੀ ਫਾਵਾ 
ਹੋਇ ਕੈ ਉਠਿ ਘਰਿ ਆਇਆ।” 

-ਗਉ ੪, ਵਾਰ ੧੨ਸ, ੪, ੧:੪ (306) 


ਫਾਵਾ ਦਾ ਇਸਤ੍ਰੀ ਲਿੰਗ, ਪਾਗਲ, ਬਾਉਰੀ 
“ਭਰਮਿ ਭੁਲਾਈ ਸਭੁ ਜਗੁ ਫਿਰੀ ਫਾਵੀ ਹੋਈ ਭਾਲਿ। (ਭਾਵ ਥਕ ਗਈ) 
-ਰਾਮ ੩, ਵਾਰ ੩ਸ, ੩. ੧:੧ (947) 
“ਫਿਰਦੀ ਫਿਰਦੀ ਨਾਨਕ ਜੀਉ ਹਉ ਫਾਵੀ ਥੀਈ ਬਹੁਤੁ ਦਿਸਾਵਰ ਪੰਧਾ। ”(ਭਾਵ 
ਵਿਆਕੁਲ ਹੋ ਗਈ) 
-ਰਾਮ ੫. ਵਾਰ ੧੪ਸ, ੫. ੨੧ (963) 
ਫਿਕਰੀਆ --- ਫਿਕੇ, ਬੇਸੁਆਦ 


“ਹਰਿ ਰਸ ਬਿਨੁ ਸਭਿ ਸੁਆਦ ਫਿਕਰੀਆ। ” 
-ਆਸਾ ੫, ੫੫, ੩੨ (385) 





2894 


“ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ। ? 
-ਤਿਲੰ ਕਬ, ੧, ੧੧ (727) 


(1) ਬੇਸੁਆਦਾ ਜੋ ਮਿਠਾ ਭਾਵ ਪਿਆਰ ਭਰਿਆ ਨਾ ਹੋਵੇ 
“ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ। (ਭਾਵ ਰੁਖਾ) 
-ਸਿਰੀ ੧, ੪, ੩੨ (15) 
“ਫਿਕਾ ਬੋਲਹਿ ਨ ਨਿਵਹਿ ਦੂਜਾ ਭਾਉ ਸੁਆਉ। ”(ਭਾਵ ਕੌੜਾ ਬੋਲਣਾ) 
-ਆਸਾ ੩, ਅਸ ੩੦, ੧:੨ (426) 
(2) ਬੇਰਸਾ, ਬੇਸੁਆਦ 
“ਮਤਿ ਅਲੂਣੀ ਫਿਕਾ ਸਾਦੁ । ” 
-ਸਿਰੀ ੧, ੩੨, ੩:੨ (25) 
(3) ਸ਼ੋਭਾਹੀਨ ਪਾਵ ਕਚਾ 
“ਮਾਇਆ ਕਾ ਰੰਗੁ ਸਭੁ ਫਿਕਾ ਜਾਤੋ ਬਿਨਸਿ ਨਿਦਾਨਿ। ? 
-ਸਿਰੀ ੫, ੭੮, ੨੧੨ (45) 
“ਹੋਰਿ ਸਾਦ ਸਭਿ ਫਿਕਿਆ ਤਨੁ ਮਨੁ ਫਿਕਾ ਹੋਇ। ” 
-ਗਉ ੫. ੧੭੨", ੧:੧ (218) 
(4) ਬਦਜੁਬਾਨ, ਕੌੜਾ/ ਰੁੱਖਾ ਬੋਲਣ ਵਾਲਾ 
“-ਫਿਕਾ ਦਰਗਹ ਸਦੀਐ ਮੁਹਿ ਥੁਕਾ ਫਿਕੇ ਪਾਇ। ” 
-ਆਸਾ ੧, ਵਾਰ ੨੦ਸ, ੧, ੧:੩ (473) 


“ਨਾਮ ਬਿਨਾ ਸਚਿ ਫੀਕ ਫਿਕਾਨੇ ਜਨਮਿ ਮਰੈ ਫਿਰਿ ਆਵੈਗੋ । ” 
-ਕਾਨ ੪, ਅਸ ੧, ੫:੨ (1308) 
ਫਿਕਿਆ ---- ਬੇਰਸ, ਬੇਸੁਆਦ 
“ਹੋਰਿ ਸਾਦ ਸਭਿ ਫਿਕਿਆ ਤਨੁ ਮਨੁ ਫਿਕਾ ਹੋਇ। ” 
-ਗਉ ੫. ੧੭੨", ੧:੧ (218) 


“ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ। ? 
-ਆਸਾ ੧, ਵਾਰ ੨੦ਸ, ੧, ੧੨ (473) 


“ਜਿ ਬਿਨੁ ਸਤਿਗੁਰ ਸੇਵੇ ਆਪੁ ਗਣਾਇਦੇ ਤਿਨ ਅੰਦਰਿ ਕੁੜੂ ਫਿਟੁ ਫਿਟੁ ਮੁਹ 
ਫਿਕੇ । ? 


-ਗਉ ੪, ਵਾਰ ੮:੪ (308) 
(2) ਬੇਰਸ, ਬੇਸੁਆਦ 
“ਫਲ ਫਿਕੇ ਫੁਲ ਬਕਬਕੇ ਕੰਮਿ ਨ ਆਵਹਿ ਪਤ। ”” 
-ਆਸਾ ੧, ਵਾਰ ੧੪ਸ, ੧, ੧:੩ (470) 
(3) ਬਦਜੁਬਾਨ, ਜੋ ਮਿਠਾ ਨ ਬੋਲੇ 
“-ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ। ” 





ਪੀ 


-ਆਸਾ ੧, ਵਾਰ ੨੦ਸ, ੧, ੧:੩ (473) 


“ਨਾਨਕ ਫਿਕੈ ਬੋਲੀਐ ਤਨੁ ਮਨੁ ਫਿਕਾ ਹੋਇ। ”” 
-ਆਸਾ ੧, ਵਾਰ ੨੦ਸ, ੧, ੧੧ (473) 


-ਆਸਾ ੧, ਵਾਰ ੨੦ਸ, ੧, ੧੨ (473) 


“ਫਿਟਕ ਫਿਟਕਾ ਕੋੜੁ ਬਦੀਆ ਸਦਾ ਸਦਾ ਅਭਿਮਾਨੁ । ” 
-ਸਲੋ ੩, ੩੧੨ (1413) 
(ਮਹਾਨਕੋਸ਼ ਇਸ ਦੇ ਅਰਥ “ਖੋਟਾ” ਕਰਮ ਕਰਨ ਦੀ ਵਾਦੀ ਆਖਦਾ ਹੈ) 
ਫਿਟਕਾਰਾਂ 
“ਫਿਟਕ ਫਿਟਕਾ ਕੋੜੁ ਬਦੀਆ ਸਦਾ ਸਦਾ ਅਭਿਮਾਨੁ । ” 
-ਸਲੋ ੩, ੪:੨ (1413) 
ਫਿਟਕਾਰਿਆ-- ਲਾਹਨਤ ਪਾਣਾ, ਫਿਟਕਾਰ ਆਉਣੀ 
“ਫਿਰਿ ਏਸੁ ਤਪੇ ਦੈ ਮੁਹਿ ਕੋਈ ਲਗਹੁ ਨਾਹੀ ਏਹੁ ਸਤਿਗੁਰਿ ਹੈ ਫਿਟਕਾਰਿਆ। ”” 
-ਗਉ ੪, ਵਾਰ ੩੦ਸ, ੪, ੧:੧੨ (316) 
ਫਿਟਕਿਆ --- ਧ੍ਰਿਕਾਰੇ ਹੋਏ 
“ਸਤਗੁਰੂ ਕਿਆ ਫਿਟਕਿਆ ਮੰਗਿ ਥਕੇ ਸੰਸਾਰਿ। ” 
-ਸਿਰੀ ੩, ੫੩, ੧:੩ (34) 
ਫਿਟਕੀਅਹਿ -- ਫਿਟਕਾਰੇ ਜਾਂਦੇ ਹਨ, ਲਾਹਨਤਾਂ ਪੈਦੀਆਂ ਹਨ 
“ਕੂੜਿਆਰਾ ਕੇ ਮੁਹ ਫਿਟਕੀਅਹਿ ਸਚੁ ਭਗਤੁ ਵਡਿਆਈ। ”” 
-ਬਿਲਾ ੪, ਵਾਰ ੫:੩ (851) 


ਫਿਟਕਾਰੇ 
“ਗੁਰਿ ਬਾਂਬੇ ਫਿਟਕੇ ਸੇ ਫਿਟੇ ਗੁਰਿ ਅੰਗਦਿ ਕੀਤੇ ਕੂੜਿਆਰੇ। ” 

-ਗਉ ੪, ਵਾਰ ੧੪ਸ, ੪, ੧:੫ (307) 
“ਨਿੰਦਕ ਕਉ ਫਿਟਕੇ ਸੰਸਾਰੁ । (ਫਿਟ ਕਰਦਾ ਹੈ) 


-ਭੈਰ ੫, ੫੪, ੧:੧ (1151) 


“ਦਯਿ ਵਿਗੋਏ ਫਿਰਹਿ ਵਿਗੁਤੇ ਫਿਟਾ ਵਤੈ ਗਲਾ। (ਭਾਵ ਆਵਾ ਹੀ ਉਤ ਹੈ) 
-ਮਾਝ ੧, ਵਾਰ ੨੬ਸ, ੧, ੧:੧੧ (150) 
=<== ਨਿੰਦਾ ਯੋਗ ਫਿਟਕਾਰਯੋਗ 
“ਨਾਨਕ ਮਨ ਕੇ ਕੰਮ ਫਿਟਿਆ ਗਣਤ ਨ ਆਵਹੀ। ? 
-ਸੂਹੀ ੩, ਵਾਰ ੧੧ਸ, ੧, ੨:੧ (789) 





2896 


“ਬਿਨ ਨਾਵੈ ਧ੍ਰਿਗੁ ਵਾਸੁਫਿਟੁ ਸੁ ਜੀਵਿਆ। ”? 

-ਮਾਝ ੧, ਵਾਰ ੨੨੧੭ (148) 
(2) ਧਿਰਕਾਰਯੋਗ 
“ਵਿਣੁ ਪਰਮੇਸਰ ਜੋ ਕਰੇ ਫਿਟੁ ਸੁ ਜੀਵਣੁ ਸੋਇ। ”” 

-ਗਉ ੫, ੧੭੨", ੧੨ (218) 


“ਗੁਰਿ ਬਾਂਬੇ ਫਿਟਕੇ ਸੇ ਫਿਟੇ ਗੁਰਿ ਅੰਗਦਿ ਕੀਤੇ ਕੂੜਿਆਰੇ। ” 
-ਗਉ ੪, ਵਾਰ ੧੪ਸ, ੪, ੧:੫ (307) 


-ਆਸਾ ੧, ਵਾਰ ੧੬ਸ, ੧, ੨੧੮ (472) 


“ਜੋ ਪੁਭ ਕੀ ਹਰਿ ਕਥਾ ਸੁਨਾਵੈ ਅਨਦਿਨੁ ਫਿਰਉ ਤਿਸੁ ਪਿਛੈ ਵਿਰਾਗੀ। ” 
-ਗਉ ੫. ੧੧੯”, ੧:੨ (204) 
ਫਿਰਦੇ ਹਨ 
“ਮਨਮੁਖ ਫਿਰਹਿ ਨ ਜਾਣਹਿ ਸਤਗੁਰੁ ਹਉਮੈ ਅੰਦਰਿ ਲਾਗਿ। ” 
-ਸਿਰੀ ੩, ੪੧, ੪੨ (29) 


ਹੋਰ ਰੂਪ: 


ਫਿਰਹੁ- 
“ਢਢਾ ਢੂਢਤ ਕਹਾ ਫਿਰਹੁ ਢੂਢਨੁ ਇਆ ਮਨ ਮਾਹਿ। (ਫਿਰਦੇ ਹੋ) 
-ਗਉ ੫. ਬਾਅ ੩੦:੧ (256) 
ਫਿਰਣਸੀਹ --- ਫੇਰੂ ਦੇ ਸਿੰਘ, ਬਾਬਾ ਫੇਰੂ ਜੀ ਗੁਰੂ ਅੰਗਦ ਦੇਵ ਜੀ ਦੇ ਪਿਤਾ ਸਨ 
“ਗੁਰੁ ਜਗਤ ਫਿਰਣਸੀਹ ਅੰਗਰਉ ਰਾਜੁ ਜੋਗੁ ਲਹਣਾ ਕਰੈ । ? 
-ਸਵ ੨, ੫:੬ (1391) 


-ਮਾਰੂ ੫, ਅਸ ੭, ੭:੨ (1019) 
“ਭੈ ਤੇ ਬੈਰਾਗੁ ਉਪਜੈ ਹਰਿ ਖੋਜਤ ਫਿਰਣਾ । ” 
ਰੇ -ਮਾਰੂ ੫, ਵਾਰ ੨੨੨੫ (1102) 
(1) ਫਿਰਦੇ ਹਨ 
“ਬਨੁ ਬਨੁ ਖੋਜਤ ਫਿਰਤ ਬੈਰਾਗੀ । ? 
-ਗਉ ੫, ੧੧੭", ੧:੧ (203) 
“ਫਫਾ ਫਿਰਤ ਫਿਰਤ ਤੂ ਆਇਆ। ”(ਫਿਰਦਾ ਫਿਰਦਾ, ਭਰਮਨ ਕਰਦਾ, ਭਾਵ 


-ਗਉ ੫. ਬਾਅ ੩੮੧ (258) 





“897 


ਫਿਰੰਤ- 
“ਫਿਰੰਤ ਜੋਨਿ ਅਨੇਕ ਜਠਰਾਗਨਿ ਨਹ ਸਿਮਰੰਤ ਮਲੀਣ ਬੁਧੂੰ । ” 
-ਸਸ ੫, ੧੬:੩ (1355) 


-ਗਉ ਕਬ, ੪, ੧:੧ (324) 


-ਫੁਨ ੫, ੨੦:੩ (1363) 


-ਗਉ ੫. ਬਾਅ ੨੪੬ (255) 
“ਤਬ ਲਗੁ ਗਰਭ ਜੋਨਿ ਮਹਿ ਫਿਰਤਾ। (ਭਟਕਦਾ) 
-ਗਉ ੫. ਸੁਖ ੧੨, ੪:੪ (278) 
ਹੋਰ ਰੂਪ: 
ਫਿਰਤੀ- 
“ਬਨੁ ਬਨੁ ਫਿਰਤੀ ਖੋਜਤੀ ਹਾਰੀ ਬਹੁ ਅਵਗਾਹਿ । ”(ਫਿਰਦੀ ਹੈ) 
-ਆਸਾਂ ੫, ਛੰਤ ੫, ੧ਸ:੧ (455) 


ਫਿਰੰਤੀ- 


“ਜੈਸੀ ਗਗਨਿ ਫਿਰੰਤੀ ਉਡਤੀ ਕਪਰੇ ਬਾਗੇ ਵਾਲੀ । (ਫਿਰਦੀ ਹੈ) 
-ਗਉ ੪, ੫੧, ੨:੧ (168) 


ਫਿਰਤੁ- 
“ਦੇਖੈ ਦੇਖੈ ਸੁਨੈ ਬੋਲੈ ਦਉਰਿਓ ਫਿਰਤੁ ਹੈ । (ਫਿਰਦਾ ਹੈ) 
-ਆਸਾ ਰਵਿ, ੬, ੧":੨ (487) 
ਫਿਰਤੇ- 
“ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ 
ਥਾਪੇ। ”(ਫਿਰਦੇ, ਭਟਕਦੇ) 
-ਗਉ ੪, ੪੯, ੪:੨ (167) 
ਫਿਰਤੋ- 
“ਬਿਨੁ ਹਰਿ ਭਗਤਿ ਕਹਾ ਥਿਤਿ ਪਾਂਵੈ ਫਿਰਤੋ ਪਹਰੇ ਪਹਰੇ । ” 
-ਗਉਂ ੫, ੧੬੨”, ੨:੨ (215) 
ਫਿਰਤੌ- 
“ਕਾਹੇ ਭਈਆ ਫਿਰਤੌ ਫੂਲਿਆ ਫੂਲਿਆ। ”(ਫਿਰਦਾ ਹੈ) 
-ਸੋਰ ਕਬ, ੨, ੧":੧ (654) 


ਫਿਰਥਈ ---- ਫਿਰਦਾ ਹੈ/ਫਿਰਦੇ ਹਨ 
“ਧਰਮੁ ਅਰਥੁ ਸਭੁ ਕਾਮੁ ਮੋਖੁ ਹੈ ਜਨ ਪੀਛੈ ਲਗਿ ਫਿਰਥਈ। ” 
-ਕਲਿ ੪, ੪, ੧":੨ (1320) 





2898 


“ਬਿਨੁ ਸਬਦੈ ਜਗੁ ਭੁਲਦਾ ਫਿਰਦਾ ਦਰਗਹ ਮਿਲੈ ਸਜਾਇ। ” 

-ਸੋਰ ੩, ੨, ੧":੨ (600) 
ਹੋਰ ਰੂਪ: 
ਫਿਰਦਿਆ- 
“ਇਕਨਾ ਮੇਲਿ ਸਤਿਗੁਰੁ ਮਹਲਿ ਬੁਲਾਏ ਇਕਿ ਭਰਮਿ ਭੂਲੇ ਫਿਰਦਿਆ। ”(ਭੂਮਣ 
ਕਰਦਿਆਂ) 


ਫਿਰਦੀ- 
“ਫਿਰਦੀ ਫਿਰਦੀ ਦਹ ਦਿਸਾ ਜਲ ਪਰਬਤ ਬਨ ਰਾਇ । ”(ਭੂਮਣ ਕਰਦੀ) 
-ਗਉ ੫. ਵਾਰ ੧੭ਸ, ੫, ੨:੧ (322) 


-ਬਿਹਾ ੫, ਛੰਤ ੧, ੧:੪ (542) 


ਫਿਰਦੇ- 
“ਲਖ ਚਉਰਾਸੀਹ ਫਿਰਦੇ ਰਹੇ ਬਿਨੁ ਸਤਿਗੁਰ ਮੁਕਤਿ ਨ ਹੋਈ। ”(ਭੂਮਦੇ) 
-ਸਿਰੀ ੫, ਅਸ ੨੫, ੭੧੧ (70) 
“ਇਕਨਾ ਨੋ ਸਭ ਸੋਝੀ ਆਈ ਇਕਿ ਫਿਰਦੇ ਬੇਪਰਵਾਹਾ। (ਵਿਚਰਦੇ) 
-ਸਲੋ ਫਰ, ੯੮:੩ (1383) 


“ਸਾਕਤ ਮੂੜ ਮਾਇਆ ਕੇ ਬਧਿਕ ਵਿਚਿ ਮਾਇਆ ਫਿਰਹਿ ਫਿਰੰਦੇ। ” 
-ਬਿਲਾ ੪, ੬, ੨੧ (800) 


“ਰਥਿ ਫਿਰੰਦੈ ਦੀਸਹਿ ਥਾਵ । (ਫਿਰਦੇ) 
-ਮਲਾ ੧, ੮, ੨੨ (1257) 


“ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤ ਨੀਤ। ”” 
-ਗਉ ੫. ਬਾਅ ੩੮ਸ:੨ (258) 


“ਅਠਾਹਰ ਸਿਧੀ ਪਿਛੈ ਲਗੀਆ ਫਿਰਨਿ ਨਿਜ ਘਰਿ ਵਸੈ ਨਿਜ ਥਾਇ। ” 
-ਸਿਰੀ ੪, ਵਾਰ ੨੧ਸ, ੩, ੨:੨ (91) 
“ਭਰਮੇ ਭੂਲੇ ਫਿਰਨਿ ਦਿਨ ਰਾਤੀ ਮਰਿ ਜਨਮਹਿ ਜਨਮੁ ਗਵਾਵਣਿਆ। ” (ਫਿਰਦੇ 
ਹਨ) 
-ਮਾਝ ੩, ਅਸ ੧੧, ੭:੩ (116) 


ਹੋਰ ਰੂਪ: 

ਫਿਰੰਨਿ- 

“ਤਿਸਨਾ ਭੁਖ ਨ ਉਤਰੈ ਅਨਦਿਨੁ ਜਲਤ ਫਿਰੰਨਿ । (ਫਿਰਦੀਆਂ ਭਾਵ ਭਟਕਦੀਆਂ 
ਹਨ) 


-ਸੂਹੀ ੩, ਅਸ ੧, ੪:੨ (755) 





4899 


ਫਿਰੰਨ੍- 
“ਦਿਲਿ ਖੋਟੈ ਆਕੀ ਫਿਰਨਿ ਬੰਨ੍ਹ ਭਾਰੁ ਉਚਾਇਨ੍੍‌ ਛਟੀਐ । (ਫਿਰਦੇ ਹਨ) 
-ਰਾਮ ਬਸ, ਵਾਰ ੨:੧੧ (967) 


“ਖੋਜਤ ਖੋਜਤ ਮੈ ਫਿਰਾ ਖੋਜਉ ਬਨ ਥਾਨ। ?” 


-ਬਿਲਾ ੫, ੬੧, ੧:੧ (816) 


ਫਿਰਾਂ- 
“ਅਖੀ ਪਰਣੈ ਜੇ ਫਿਰਾਂ ਦੇਖਾਂ ਸਭੁ ਆਕਾਰ। ”(ਮੈ ਫਿਰ ਜਾਵਾਂ) 
-ਸਾਰ ੪, ਵਾਰ ੧੧ਸ, ੧, ੨:੧ (1241) 


“ਜਿਨੀ ਮੇਰਾ ਪਿਆਰਾ ਰਾਵਿਆ ਤਿਨ ਪੀਛੈ ਲਾਗਿ ਫਫਿਰਾਉ। ” 
-ਸਿਰੀ ੪, ੬੮, ੧੨ (41) 
(2) ਫਿਰਾਏ ਜਾਂਦੇ ਹਨ 
“ਹੁਕਮੇ ਕਰਮ ਕਮਾਵਣੈ ਪਇਐ ਕਿਰਤਿ ਫਿਰਾਉ। ”? 
-ਸਿਰੀ ੩, ਅਸ ੨੦, ੫:੧ (66) 
(3) ਫੇਰੀ ਲਾਵੇ ਭਾਵ ਵਿਚਰੇ 
“ਤਨੁ ਮਨੁ ਸਉਪੇ ਜੀਅ ਸਉ ਭਾਈ ਲਏ ਹੁਕਮਿ ਫਿਰਾਉ। ” 
-ਸਲੋ ੫, ੫੧:੨ (1419) 


“ਮਨ ਮੁਖ ਰਲਾਇਆ ਨਾ ਰਲੈ ਪਇਐ ਕਿਰਤਿ ਫਿਰਾਇ। ”” 
-ਸਿਰੀ ੪, ਵਾਰ ੧੨ਸ, ੩, ੨:੨ (87) 
“ਇਕਿ ਹੁਕਮੁ ਮੰਨਿ ਨ ਜਾਣਨੀ ਭਾਈ ਦੂਜੈ ਭਾਇ ਫਿਰਾਇ। "(ਫਿਰਦੇ ਰਹਿੰਦੇ ਭਾਵ 
ਟਕਰਾਂ ਮਾਰਦੇ ਰਹਿੰਦੇ ਹਨ) 
-ਸਲੋ ੩, ੫੧:੯ (1419) 
(2) ਫੇਰ ਕੇ ਭਾਵ ਮੋੜ ਕੇ 
“ਕਾਮਿ ਕ੍ਰੋਧਿ ਲੋਭਿ ਮੋਹਿ ਬਿਆਪਿਓ ਨੇਤ ਰਖੇ ਫਿਰਾਇ। ”? 
-ਮਾਰੂ ੫, ੧੧, ੩:੧ (1001) 
“ਆਆਗੇ ਬੈਠਾ ਪੀਠਿ ਫਿਰਾਇ। (ਪਿਠ ਮੋੜ ਕੇ) 
-ਭੈਰ ਕਬ, ੮, ੧੨ (1159) 


ਫਿਰਾਹਰਿ---- ਫੇਰਾਂ ਵਿਚ, ਫਿਰਨ ਦਾ ਆਹਰ 


“ਬਿਨੁ ਨਾਵੈ ਬਹੁ ਫੇਰੁ ਫਿਰਾਹਰਿ। (ਭਾਵ ਭੰਬਲ ਭੂਸੇ ਖਾਣੇ) 
-ਰਾਮ ੫, ਵਾਰ ੧੮ਸ, ੫, ੧:੩ (965) 


-ਜਪੁ ੧, ੧੮੬ (4) 
“ਸੰਗਿ ਤੁਹਾਰੈ ਪ੍ਰਭੁ ਬਸੈ ਬਨੁ ਬਨੁ ਕਹਾ ਫਿਰਾਹਿ । (ਫਿਰਦਾ ਹੈ) 





2900 


-ਗਉ ੫. ਬਾਅ ੩੦੨ (256) 
ਹੋਰ ਰੂਪ: 
ਫਿਰਾਹੀ- 
ਮਾ ਨੂ ਦੂਜੈ ਭਾਇ ਫਿਰਾਹੀ। ” (ਫਿਰਦਾ ਹੈ) 
-ਮਾਝ ੩, ਅਸ ੩੦, ੬੨ (127) 
“ਜਿਨ ਗੁਰੁ ਗੋਪਿਆ ਆਪਣਾ ਸੇ ਲੈਦੇ ਢਾਹਾ ਫਿਰਾਹੀ। ”(ਫਿਰਦੇ ਹਨ) ਸਹਾਇਕ 
ਕਿਰਿਆ) 
-ਗਉ ੪, ਵਾਰ ੧੫ਸ, ੪, ੨:੪ (308) 


“ਮਾਇਆ ਮਨਸਾ ਮੋਹਣੀ ਦਹ ਦਿਸ ਫਿਰਾਤਾ। ” 
-ਗੂਜ ੩, ਵਾਰ ੧੫:੨ (514) 


“ਮਨੁ ਰਤਾ ਕੁਟੰਬ ਸਿਉ ਨਿਤ ਗਰਬਿ ਫਿਰਾਮੀ। ”? 
-ਮਾਰੂ ੫, ਵਾਰ ੧੪:੩ (1099) 


ਫਿਰਾਵਉ ---- ਫੇਰਾ, ਉਲਟਾਵੋ 
“ਰੀ ਕਲਵਾਰਿ ਗਵਾਰਿ ਮੂਢ ਅਤਿ ਉਲਟੋ ਪਵਨੁ ਫਿਰਾਵਉ। ” 
-ਕੇਦਾ ਕਬ, ੩, ੧:੧ (1123) 


(1) ਫੇਰ, ਮੁੜ ਕੇ 
“ਗਾਵੈ ਕੋ ਜੀਅ ਲੈ ਫਿਰਿ ਦੇਹ। ? 
-ਜਪੁ ੧, ੩:੬ (92) 
“ਦੂਜੈ ਭਾਇ ਕੋ ਨ ਮਿਲੈ ਫਿਰਿ ਫਿਰਿ ਆਵੈ ਜਾਇ। ”(ਮੁੜ ਮੁੜ ਕੇ) 
-ਸਿਰੀ ੩, ੩੬, ੨੨ (27) 
“ਰਾਮ ਨਾਮ ਸਾਲਾਹਿ ਤੂ ਫਿਰਿ ਆਵਣ ਜਾਣੁ ਨ ਹੋਇ। ”(ਮੁੜ ਕੇ, ਫੇਰ) 
-ਸਿਰੀ ੩, ੫੭, ੧":੨ (36) 
“ਫਿਰਿ ਪਛੁਤਾਵਹਿਗਾ ਮੂੜਿਆ ਤੂੰ ਕਵਨ ਕੁਮਤਿ ਭੁਮਿ ਲਾਗਾ। (ਭਾਵ ਪਿਛੋ) 
-ਸਿਰੀ ਬੇਣੀ, ੧, ੧":੧ (93) 
(2) ਫਿਰ ਕੇ, ਉਲਟ ਕੇ 
“ਦੂੜ ਲਗੇ ਫਿਰਿ ਚਾਕਰੀ ਸਤਿਗੁਰ ਕੇ ਵੇਸਾਹੁ । ” 
-ਸਿਰੀ ੧, ੧੧, ੧:੨ (18) 


“ਗੁਰੂ ਪਾਸਹੁ ਫਿਰਿ ਚੇਲਾ ਖਾਇ । (ਉਲਟਾ) 


-ਆਸਾ ੧, ੪, ੨੯੧ (349) 
(3) ਗਮਨ ਕਰਕੇ, ਭਰਮਨ ਕਰਕੇ ਭਾਵ ਭਟਕ ਭਟਕ ਕੇ 
“ਬਨ ਫਿਰਿ ਥਕੇ ਬਨਵਾਸੀਆ ਪਿਰੁ ਗੁਰਮਤਿ ਰਿਦੈ ਨਿਹਾਲਿ। ”” 
-ਗਉ ੪, ਕਰ, ੨, ੧:੨ (234) 
“ਨਿਮਖ ਮਾਹਿ ਚਾਰਿ ਕੁੰਟ ਫਿਰਿ ਆਵੈ । ”” 
-ਗਉ ੫. ਸੁਖ ੧੧, ੩:੮ (277) 
(4) ਘੁੰਮ ਗਈ ਭਾਵ ਵਾਪਰ ਗਈ, ਵਿਆਪਕ ਹੋ ਗਈ, ਫੇਲ ਗਈ 





2901 


“ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ। ” 
-ਆਸਾ ੧, ਅਸ ੧੧, ੫:੩ (417) 


“ਨਾਗੋ ਆਇਆ ਨਾਗ ਸਿਧਾਸੀ ਫੇਰਿ ਫਿਰਿਓ ਅਰੁ ਕਾਲਿ ਗਰਸੂਆ। ” 
-ਗਉ ੫, ੧੨੭", ੧:੨ (206) 
“ਦਸ ਦਿਸ ਖੋਜਤ ਮੈ ਫਿਰਿਓ ਜਤ ਦੇਖਉ ਤਤ ਸੋਇ। ” 
-ਗਉ ੫, ਥਿਤੀ ੧੦ਸ:੧ (298) 
“ਬਰਸ ਏਕੁ ਹਉ ਫਿਰਿਓ ਕਿਨੈ ਨਹੁ ਪਰਚਉ ਲਾਯਉ । ”(ਘੁੰਮਿਆ) 
-ਸਵ ੩, ੨੦੪੩ (1395) 
ਹੋਰ ਰੂਪ: 
ਫਿਰਿਆ- 
“ਸਗਲ ਤਿਆਗਿ ਬਨ ਮਧੇ ਫਿਰਿਆ। ?(ਘੁੰਮਿਆ, ਗਮਨ ਕੀਤਾ) 
-ਗਉ ੫. ਸੁਖ ੩, ੧:੪ (265) 
ਫਿਰੀ- 
“ਹਉ ਹਉ ਕਰਤੀ ਜਗੁ ਫਿਰੀ ਨਾ ਧਨੁ ਸੰਧੈ ਨਾਲਿ। ? 
-ਸਿਰੀ ੩, ੪੭, ੩੧ (32) 


(1) ਗਮਨ ਕੀਤਾ,ਭਟਕੀ ਵੇਖੋ “ਫਿਰਿਓ? 
(2) ਫੈਲੀ 
“ਗੁਰ ਅੰਗਦ ਦੀ ਦੋਹੀ ਫਿਰੀ ਸਚੁ ਕਰਤੈ ਬੰਧਿ ਬਹਾਲੀ। ” 
-ਰਾਮ ਬਸ, ਵਾਰ ੩:੪ (67) 
(3) ਪਲਟੀ, ਬਦਲੀ, ਤਬਦੀਲ ਹੋਈ 
“ਫਰੀਦਾ ਰੁਤਿ ਫਿਰੀ ਵਣੁ ਕੰਬਿਆ ਪਤ ਝੜੇ ਝੜਿ ਪਾਹਿ। ? 
-ਸਲੋ ਫਰ, ੧੦੨੧ (1383) 


“ਕਿਰਤਨਿ ਜੁਰੀਆ ਬਹੁ ਬਿਧਿ ਫਿਰੀਆ ਪਰ ਕਉ ਹਿਰੀਆ। ” 
-ਸੂਹੀ ੫, ੪੧੨ (746) 


“ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ। ” 
-ਤਿਲੰ ਕਬ, ੧, ੧":੧ (727) 


(1) ਗਮਨ ਕਰਦੇ ਰਹੇ, ਭਟਕਦੇ ਰਹੇ, ਭਉ'ਦੇ ਰਹੇ 
“ਲਖ ਚਉਰਾਸੀਹ ਤਰਸਦੇ ਫਿਰੇ ਬਿਨੁ ਗੁਰ ਭੇਟੇ ਪੀਰੈ। (ਭਾਵ ਰਹੇ) 
-ਸਿਰੀ ੩, ੬੩, ੧੨ (38) 
“ਨਾਮੇ ਕੇ ਸੁਆਮੀ ਅੰਤਰਜਾਮੀ ਫਿਰੇ ਸਗਲ ਬੇਦੇਸਵਾ। ”(ਫਿਰਦਾ ਹੈ, ਵਿਆਪਕ ਹੈ) 
-ਭੈਰ ਨਾਮ, ੧, ੪:੨ (1167) 
(2) ਮੁੜੇ 
“ਸਤਿਗੁਰ ਤੇ ਜੋ ਮੁਹ ਫਿਰੇ ਸੇ ਬਧੇ ਦੁਖ ਸਹਾਹਿ। ” 
-ਸੋਰ ੪, ਵਾਰ ੭ਸ, ੩, ੧:੧ (645) 





2902 


“ਤਿਨਾ ਪਿਛੇ ਰਿਧਿ ਸਿਧਿ ਫਿਰੈ ਓਨਾ ਤਿਲੁ ਨ ਤਮਾਇ। ”? 
-ਸਿਰੀ ੩, ੩੫, ੪:੨ (26) 
“ਬਿਨੁ ਸਤਿਗੁਰ ਮੁਕਤਿ ਨ ਪਾਈਐ ਮਨਮੁਖਿ ਫਿਰੈ ਦਿਵਾਨੁ । ”(ਫਿਰਦਾ ਹੈ) 
-ਸਿਰੀ ੩, ੬੩, ੩:੩ (39) 
(2) ਟਲਦਾ 
“ਧੁਰਿ ਲਿਖਿਆ ਪਰਵਾਣਾ ਫਿਰੈ ਨਾਹੀ ਗੁਰੁ ਜਾਇ ਹਰਿ ਪ੍ਰਭ ਪਾਸਿ ਜੀਉ। ”? 
-ਰਾਮ ਸੁੰਦ, ਸਦ, ੩:੬ (923) 
“ਚੀਰੀ ਜਾ ਕੀ ਨ ਫਿਰੈ ਸਾਹਿਬੁ ਸੋ ਪਰਵਾਣੁ । ” 
-ਸਾਰ ੪, ਵਾਰ ਪਸ, ੨, ੧:੨ (1239) 
63) ਮੁੜਦਾ, ਤੁਰਦਾ 
“ਰਥੁ ਫਿਰੈ ਛਾਇਆ ਧਨ ਤਾ ਕੈ ਟੀਡੁ ਲਵੈ ਮੰਝਿ ਬਾਰੇ । ” 
-ਤੁਖਾ ੧, ਬਾਰਾ ੮:੪ (1108) 
(4) ਘੁੰਮਦਾ/ਦਿਸ਼ਾ ਬਦਲਦਾ ਹੈ 
“ਭਗਤ ਜਨਾਂ ਕਉ ਦੇਹੁਰਾ ਫਿਰੈ । ” 
-ਭੈਰ ਨਾਮ, ੬, ੩੧੨ (1164) 


“ਜਿਉ ਕਨਿਕੋ ਕੋਠਾਰੀ ਚੜਿਓ ਕਬਰੋ ਹੋਤ ਫਿਰੋ । ” 
-ਸਾਰ ੫, ੩, ੨:੧ (1203) 
ਫਿਲਹਾਲ ---- (ਫੀ. ਅਲਹਾਲ (ਇਸੇ ਸਮੇ, ਵਰਤਮਾ ਨ ਕਾਲ ਵਿਚ/ ਦਾ 
“ਦੁਨੀਆ ਚੀਜ ਫਿਲਹਾਲ ਸਗਲੇ ਸਚੁ ਸੁਖੁ ਤੇਰਾ ਨਾਉ। (ਹੁਣ ਦੇ ਸਮੇ ਭਾਵ ਥੋੜੇ 
ਸਮੇ ਲਈ) 
-ਤਿਲੰ ੫, ੪, ੪੧ (724) 


ਹੋਰ ਰੂਪ: 
ਫਿਲਹਾਲਾ- 
“ਦਿਲ ਮਹਿ ਜਾਨਹੁ ਸਭ ਫਿਲਹਾਲਾ। ”(ਥੁੜ ਚਿਰਾ) 
-ਮਾਰੂ ੫, ਸੋਲਾ ੧੨, ੮:੧ (1084) 


(1) ਫਿੱਕੇ, ਰਸਹੀਣ, ਫੋਕਟ 
“ਜਿਤਨੇ ਰਸ ਅਨਰਸ ਹਮ ਦੇਖੇ ਸਭ ਤਿਤਨੇ ਫੀਕ ਫੀਕਾਨੇ । ” 
-ਗਉ ੪, ੫੬, ੨੧ (170) 
(2) ਅਸਾਰ, ਢੌੱਗ, ਨਿਹਰਥਕ 
“ਜਿਨ ਹਰਿ ਹਿਰਦੈ ਨਾਮੁ ਨ ਵਸਿਓ ਤਿਨ ਸਭਿ ਕਾਰਜ ਫੀਕ। ” 
-ਪੁਭਾ ੪, ੩, ੩੧ (1336) 


“ਬਿਨੁ ਗੁਣ ਕਾਮਿ ਨ ਆਵਈ ਮਾਇਆ ਫੀਕਾ ਸਾਦੁ। ” 
-ਸਿਰੀ ੧, ਅਸ ੧੩, ੬:੩ (61) 
“ਹਰਿ ਰਸੁ ਨ ਚਾਖੈ ਫੀਕਾ ਆਲਾਇ। ”(ਭਾਵ ਖਰਵਾ ਬੋਲਦੀ ਹੈ) 





2903 


-ਗਉ ੩, ੨੩, ੨:੨ (158) 


(2) ਸ਼ੋਭਾਹੀਨ 
““ਮੁਨ ਤਨੁ ਫੀਕਾ ਦੂਜੈ ਭਾਇ। ” 


-ਗਉ ੩, ਅਸ ੩, ੨੨ (230) 
(3) ਅਧਾਰ, ਨਿਰਾਥਕ, ਬੇਰਸ 
“ਮਨਮੁਖ ਪਥਰੁ ਸੈਲੁ ਹੈ ਧ੍ਰਿਗ ਜੀਵਣੁ ਫੀਕਾ। ” 

-ਆਸਾ ੧, ਅਸ ੧੫, ੭੧ (49) 


“ਜਿਤਨੇ ਰਸ ਅਨਰਸ ਹਮ ਦੇਖੇ ਸਭ ਤਿਤਨੇ ਫੀਕ ਫੀਕਾਨੇ । ” 
-ਗਉ ੪, ੫੬, ੨੧ (170) 


“ਆਨ ਸੁਆਦ ਸਭਿ ਫੀਕਿਆ ਕਰਿ ਨਿਰਨਉ ਡੀਠਾ। ” 
-ਜੈਤ ੫, ਵਾਰ ੧੧:੨ (708) 


“ਨੀਕੀ ਜੀਅ ਕੀ ਹਰਿ ਕਥਾ ਉਤਮ ਆਨ ਸਗਲ ਰਸ ਫੀਕੀ ਰੇ ।” 
੍‌ -ਆਸਾ ੫, ੧੩੩, ੧":੧ (404) 

(2) ਕੰਮਜ਼ੋਰ, ਸਤਾਹੀਣ 
“ਖਸਮੁ ਪਛਾਨਿ ਤਰਸ ਕਰਿ ਜੀਅ ਮਹਿ ਮਾਰਿ ਮਣੀ ਕਰਿ ਫੀਕੀ। ” 

-ਆਸਾ ਕਬ, ੧੭, ੪੧ (480) 
(3) ਸ਼ੋਭਾਹੀਣ 
“ਸਾਚੀ ਸੁਰਤਿ ਸੁਹਾਵਣੀ ਮਨਮੁਖ ਮਤਿ ਫੀਕੀ। ” 

-ਮਾਰੂ ੫, ਅਸ ੪, ੪:੨ (1011) 


-ਗਉ ੫. ੧੪੧, ੩:੨ (194) 
“ਹਮ ਨਿਰਗੁਣੀ ਮਨੂਰ ਅਤਿ ਫੀਕੇ ਮਿਲਿ ਸਤਿਗੁਰ ਪਾਰਸੁ ਕੀਜੈ। (ਭਾਵ ਰੁਖੇ 
ਜੀਵਨ ਵਾਲੇ) 
-ਕਲਿ ੪, ਅਸ ੨, ੧":੨ (1324) 


“ਥਾਨਿ ਮਾਨਿ ਸਚੁ ਏਕੁ ਹੈ ਕਾਜੁ ਨ ਫੀਟੈ ਕੋਇ। ” 
-ਰਾਮ ੧, ਓਅੰ ੩੪੦੨ (934) 


“ਜਨਮ ਮਰਣ ਕਾ ਦੁਖੁ ਗਇਆ ਫਿਰਿ ਪਵੈ ਨ ਫੀਰੁ। ” 

-ਸੂਹੀ ੩, ਵਾਰ ੧੦:੪ (789) 
(ਅ.ਫੀਲ) ਹਾਥੀ, ਹਸਤੀ 
““ਫੀਲੁ ਰਬਾਬੀ ਬਲਦ ਪਖਾਵਜ ਕਊਆ ਤਾਲ ਬਜਾਵੈ । ” 





2904 


-ਆਸਾ ਕਬ, ੬, ੧੧ (477) 


“ਜਿਉ ਤਿਸ ਦੀ ਵਡਿਆਈ ਆਪਿ ਕਰਾਈ ਵਰੀਆਮੁ ਨ ਫੁਸੀ ਕੋਈ। ”” 
-ਵਡ ੩, ਛੰਤ ੪, ੪:੩ (570) 


“ਨਾਨਕ ਸੇਈ ਤੰਨ ਫੁਟੰਨਿ ਜਿਨਾ ਸਾਂਈ ਵਿਸਰੈ। (ਭਾਵ ਵਿਕਾਰਾਂ ਨਾਲ ਗੰਦੇ ਹੋ 
ਜਾਂਦੇ ਹਨ) 
-ਗਉ ੫. ਵਾਰ ੨੦ਸ, ੫, ੧:੨ (323) 


“ਚਿੜੀ ਚੁਹਕੀ ਪਹੁ ਫੁਟੀ ਵਗਨਿ ਬਹੁਤੁ ਤਰੰਗ। ” 
-ਗਉਂ ੪, ਵਾਰ ੬ਸ, ੫. ੧:੧ (319) 


(1) ਫਿਰ, ਫੇਰ, ਮੁੜ 
“ਧਾਤੁ ਮਿਲੈ ਫੁਨਿ ਧਾਤੁ ਕਉ ਸਿਫਤੀ ਸਿਫਤਿ ਸਮਾਇ। ” 
-ਸਿਰੀ ੧, ੧੨, ੧੧ (18) 
“ਕਾਚਾ ਧਨੁ ਫੁਨਿ ਆਵੈ ਜਾਏ। (ਮੁੜ ਮੁੜ ਕੇ) 
-ਧਨਾ ੩, ੭, ੧":੨ (665) 
(2) ਅਤੇ ਹੋਰ 
“ਸੁਇਨਾ ਰੂਪਾ ਫੁਨਿ ਨਹੀ ਦਾਮ। ” 
-ਗਉਂ ੫, ੧੦੬, ੩:੧ (187) 
“ਫੁਨਿ ਮਨ ਬਚ, ਕ੍ਰਮ ਜਾਨੁ ਅਨਤ ਦੂਜਾ ਨ ਮਾਨੁ ਨਾਮੁ ਸੁ ਅਪਾਰੁ ਸਾਰੁ ਦੀਨੋ ਗੁਰਿ 
ਰਿਦ ਧਰ। ” 
-ਸਵ ੪, ਨਲ ੩:੩ (1399) 
(3) ਭੀ 
“ਜਲੁ ਨਹੀ ਪਵਨੁ ਪਾਵਕੁ ਫੁਨਿ ਨਾਹੀ ਸਤਿਗੁਰ ਤਹਾ ਸਮਾਹੀ। ”” 
-ਗਉ ਕਬ, ੪੮, ੨੨ (333) 
“ਜਨਮ ਜਨਮ ਕੇ ਪਾਪ ਖੋਇ ਕੈ ਫੁਨਿ ਬੈਕੁੰਠਿ ਸਿਧਾਂਵੈ । (ਉਪਰੰਤ) 
-ਰਾਮ ੯, ੧, ੧੨ (902) 
“ਡਡਗਰੀ ਚਾਲ ਨੇਤਰ ਫੁਨਿ ਅੰਧਲੇ ਸਬਦ ਸੁਰਤਿ ਨਹੀ ਭਾਈ। ” 
-ਭੈਰ ੧, ੫, ੩:੧ (1126) 


-ਮਾਰੂ ੧, ਅਸ ੧੦, ੨:੧ (1015) 


ਸੂਤ ਦੀ ਕੂਚੀ 
“ਲਕੀ ਕਾਸੇ ਹਥੀ ਫੁੰਮਣ ਅਗੋ ਪਿਛੀ ਜਾਹੀ। ” 
-ਮਾਝ ੧, ਵਾਰ ੨੬ਸ, ੧, ੧:੯ (149) 


ਫੁਰਮਾਇ ---- ਹੁਕਮ ਕਰੇ, ਫਰਮਾਨ ਕਰੇ 





2905 


“ਕਾਜੀ ਮੁਲਾਂ ਬਿਨਤੀ ਫੁਰਮਾਇ। ” (ਭਾਵ ਕਹੇ) 
-ਭੈਰ ਨਾਮ, ੧੦, ੨੨੧ (1166) 


“ਸ੍ਰੀ ਗੁਰੂ ਰਾਜੁ ਅਬਿਚਲੂ ਅਟਲੁ ਆਦਿ ਪੁਰਖਿ ਫੁਰਮਾਇਓ। (ਹੁਕਮ ਕੀਤਾ) 
-ਸਵ ੧, ੭:੬ (1390) 
ਫੁਰਮਾਇਅੜੈ - ਹੁਕਮ ਕਰਨ ਕਰਕੇ, ਫੁਰਮਾਨ ਕਰਕੇ 
“ਸਾਂਹੈ ਕੈ ਫੁਰਮਾਇਅੜੈ ਜੀ ਦੇਹੀ ਵਿਚ ਜੀਉ ਆਇ ਪਇਆ। ?” 
-ਮਾਰੂ ੫, ੩੧, ੧:੩ (1007) 


ਹੁਕਮ ਕੀਤਾ, ਕਹਿਆ 
“ਰਾਤਿ ਦਿਹੈ ਕੈ ਵਾਰ ਧੁਰਹੁ ਫੁਰਮਾਇਆ। ”? 


-ਮਾਝ ੧, ਵਾਰ ੨੭:੨ (150) 
“ਉਡਰਿ ਹੰਸੁ ਚਲਿਆ ਫੁਰਮਾਇਆ ਭਸਮੈ ਭਸਮ ਸਮਾਣੀ। ”(ਕਹੇ/ਹੁਕਮ 
ਅਨੁਸਾਰ) 

-ਤੁਖਾ ੧, ਛੰਤ ੪, ੧:੫ (1111) 
(1) (ਫਾ. ਫੁਰਮਾਇਸ਼) ਹੁਕਮ 
“ਲਖਾ ਉਪਰਿ ਫੁਰਮਾਇਸਿ ਤੇਰੀ ਲਖ ਉਠਿ ਰਾਖਹਿ ਮਾਨੁ । ? 
-ਆਸਾ ੧, ੩੧, ੧੨ (358) 
(2) ਹਕੂਮਤ 
“ਰਾਮ ਮਿਲਖ ਅਰੁ ਬਹੁਤੁ ਫੁਰਮਾਇਸਿ। ”” 
-ਆਸਾ ੫, ੧੧, ੩:੩ (373) 
“ਕਰਿ ਫੁਰਮਾਇਸਿ ਖਾਇਆ ਵੇਖਿ ਮਹਲਤਿ ਮਰਣੁ ਵਿਸਾਰਿਆ। ” 
-ਆਸਾ ੧, ਵਾਰ ੧੭:੪ (472) 
ਹੁਕਮ 
“ਬਹੁਤੁ ਕਰਹਿ ਫੁਰਮਾਇਸੀ ਵਰਤਹਿ ਹੋਇ ਅਫਾਰ। ” 
-ਸਿਰੀ ੫, ੭੧, ੧:੩ (42) 
ਕਹੀ ਭਾਵ ਨਿਸਚਿਤ ਕੀਤੀ, ਹੁਕਮ ਕੀਤੀ ਹੋਈ 
“ਕਰਣੀ ਕਾਰ ਧੁਰਹੁ ਫੁਰਮਾਈ। ” 
-ਆਸਾ ੩, ੪੬, ੨੧ (363) 
“ਗਤਿ ਅਵਗਤਿ ਕੀ ਚਿੰਤ ਨਾਹੀ ਸਤਿਗੁਰੂ ਫੁਰਮਾਈ । ”(ਦੱਸੀ, ਸਿਖਿਆ ਦਿਤੀ) 
-ਪੁਭਾ ੧, ੪, ੩:੨ (1328) 
ਹੁਕਮ ਕਰੋ, ਕਹੋ 
“ਹਉ ਗੋਲਾ ਲਾਲਾ ਤੁਧੁ ਮੈ ਹੁਕਮੁ ਫੁਰਮਾਈਐ । ”? 
-ਸੋਰ ੪, ਵਾਰ ੨:੪ (643) 
ਕਹੇ, ਹੁਕਮ ਕਰੇ 
“ਜਿਵ ਫੁਰਮਾਏ ਤਿਵ ਤਿਵ ਪਾਹਿ।” 





2906 


-ਜਪੁ ੧, ੧੯੨੯ (4) 


-ਜਪੁ ੧, ੨੬:੮ (5) 


“ਸਚਾ ਤੇਰਾ ਹੁਕਮੁ ਸਚਾ ਫੁਰਮਾਣੁ । ” 
-ਆਸਾ ੧, ਵਾਰ ੨ਸ, ੧, ੧੫ (463) 


“ਸਾਧਿਕ ਸਿਧ ਗੁਰੂ ਬਹੁ ਚੇਲੇ ਖੋਜਤ ਫਿਰਹਿ ਫੁਰਮਾਣੈ । ” 
-ਰਾਮ ੧, ਸਿਗੋ ੭੩੩ (946) 


-ਮਾਝ ੧, ਵਾਰ ੧੦੨੫ (142) 


“ਸਚੁ ਤੇਰਾ ਫੁਰਮਾਨੁ ਸਬਦੇ ਸੋਹਿਆ। ”? 
-ਮਾਝ ੧, ਵਾਰ ੨੬:੪ (150) 
ਫੁਰਮਾਵਹਿ --- ਹੁਕਮ ਕਰੇ 
“ਜਿਉ ਫੁਰਮਾਵਹਿ ਤਿਉ ਚਲਾ ਸਚੁ ਲਾਲ ਪਿਆਰੇ । ” 
-ਮਾਰੂ ੧, ਅਸ ੪, ੧":੨ (1010) 


“ਅਲਹ ਅਵਲਿ ਦੀਨ ਕੋ ਸਾਹਿਬੁ ਜੋਰੁ ਨਹੀ ਫੁਰਮਾਵੈ । ” 
-ਆਸਾ ਕਬ, ੧੭, ੧੨ (480) 


ਅਨੁਭਵ ਹੋਇਆ, ਅਹੁੜਿਆ, ਮਾਲੂਮ ਹੋਇਆ 
“ਸੋਈ ਨਾਮੁ ਅਛਲੁ ਭਗਤਹ ਭਵ ਤਾਰਣੁ ਅਮਰਦਾਸ ਗੁਰ ਕਉ ਫੁਰਿਆ। ”? 
-ਸਵ ੩, ੧:੮ (1393) 


“ਰਿਧਿ ਸਿਧਿ ਜਾ ਕਉ ਫੁਰੀ ਤਬ ਕਾਹੂ ਸਿਉ ਕਿਆ ਕਾਜ 1” 
-ਮਾਰੂ ਕਬ, ੩, ੧:੧ (1103) 


(1) ਕੁਸਮ, ਪੂਰੀ ਪਿੜੀ ਹੋਈ ਕਲੀ, ਪੁਸ਼ਪ 
“£ਸੁਇਨੇ ਕਾ ਬਿਰਖੁ ਪਤ ਪਰਵਾਲਾ ਫੁਲ ਜਵੇਹਰ ਲਾਲ। ” 
-ਮਾਝ ੧, ਵਾਰ ੨੦ਸ, ੧, ੨:੧ (147) 
(2) ਅਸਥੀਆਂ, ਮਿਰਤਕ ਦੀਆਂ ਸੜੁ ਕੇ ਸੁਫੈਦ ਹੋਇਆ ਹੱਡੀਆਂ 
“ਪਿੰਡੁ ਪਤਲਿ ਕਿਰਿਆ ਦੀਵਾ ਫੁਲ ਹਰਿ ਸਰਿ ਪਾਵਏ। ”? 


-ਰਾਮ ਸੁੰਦ, ਸਦ ੫:੪ (923) 





2907 


“ਬਲੂਆ ਕੇ ਘਰੂਆ ਮਹਿ ਬਸਤੇ ਫੁਲਵਤ ਦੇਹ ਅਇਆਨੇ। ”” 
-ਕੇਦਾ ਕਬ, ੪, ੪:੧ (1124) 


ਰ<ਯ 


ਕੋਮਲ, ਫੁਲ 
“ਧਨੁ ਜੋਬਨੁ ਅਰੁ ਫੁਲੜਾ ਨਾਠੀਅੜੇ ਦਿਨ ਚਾਰਿ। ? 
-ਸਿਰੀ ੧, ੨੪, ੧੧ (23) 


“ਕਿਆ ਤੂੰ ਰਤਾ ਗਿਰਸਤ ਸਿਉ ਸਭ ਫੁਲਾ ਦੀ ਬਾਗਾਤਿ। ”” 
-ਸਿਰੀ ੫, ੯੨, ੨੧੨ (50) 
ਫੁਲੀ-ਫੁਲਾਂ ਵੱਲ 
“ਏਨੀ ਫੁਲੀ ਰਉ ਕਰੇ ਅਵਰ ਕਿ ਚੁਣੀਅਹਿ ਡਾਲ। ” 
-ਸੂਹੀ ੩, ਵਾਰ ੧੮ਸ, ੧, ੧:੨ (791) 
ਫੁਲੀਅਹਿ ---- ਪ੍ਫੁਲਤ ਹੋਈ 
“£ਫਲੀਅਹਿ ਫੁਲੀਅਹਿ ਬਪੁੜੇ ਭੀ ਤਨ ਵਿਚਿ ਸੁਆਹ। ” 
-ਆਸਾ ੧, ਵਾਰ ੧ਸ, ੧, ੩:੪ (463) 
ਫੁਲਿਆ ਹੋਇਆ, ਛਾਲਾ, ਜ਼ਹਿਰ ਦੀ ਥੈਲੀ, ਫੋਲ 
“ਬਿਸੀਅਰ ਕਉ ਬਹੁ ਦੂਧੁ ਪੀਆਈਐ ਬਿਖੁ ਨਿਕਸੈ ਫੋਲਿ ਫੁਲੀਠਾ। ” 
-ਗਉ ੪, ੬੧, ੩:੨ (171) 


ਫੁਲ, ਪੁਸ਼ਪ 


“ਨਾਨਕ ਗੁਰੁ ਸੰਤੋਖੁ ਰੁਖੁ ਧਰਮੁ ਫੁਲ ਫਲ ਗਿਆਨੁ । ? 
-ਮਾਝ ੧, ਵਾਰ ੨੦ਸ, ੧, ੧:੧ (147) 


ਫੁਲ ਪਏ, ਪ੍ਰਫੁਲਿਤ ਹੋਏ, ਖਿੜੇ 
“ਝੁਠਿ ਵਿਗੁਤੀ ਤਾ ਪਿਰ ਮੁਤੀ ਕੁਕਹ ਕਾਹ ਸਿ ਫੁਲੇ। ”” 
-ਤੁਖਾ ੧, ਬਾਰਾ ੧੧:੩ (1109) 
ਹੋਰ ਰੂਪ: 
ਫੁਲੈ- 
“ਭਾਣੈ ਥਲ ਸਿਰਿ ਸਰੁ ਵਹੈ ਕਮਲੁ ਫੁਲੈ ਆਕਾਸਿ ਜੀਉ । ”(ਖਿੜਕ) 
-ਸੂਹੀ ੧, ਕੁਚ ੨:੪ (762) 


-ਗੋਂਡ ਕਬ, ੬, ੧:੩ (871) 


“ਨਿਕਸਿਆ ਫੂਕ ਤ ਹੋਇ ਗਇਓ ਸੁਆਹਾ। ” 

-ਆਸਾ ੫, ੮੬, ੨੪ (392) 
(2) ਜੋਰ ਨਾਲ ਮੂੰਹ ਵਿਚੋ ਕਢੀ ਹਵਾ 
“ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ। ” 





2908 


-ਸਲੋ ਕਬ, ੧੫੮੨ (1372) 


“ਸਭੁ ਕੋ ਭਰਿਆ ਫੁਕਿ ਆਖਣਿ ਕਹਿਣ ਨ ਥੰਮੀਐ। ” 
੍‌੍ -ਸਾਰ ੪, ਵਾਰ ੧੯ਸ, ੧, ੨:੩ (1244) 
“ਅੰਧੀ ਫੂਕਿ ਮੁਈ ਦੇਵਾਨੀ। ”(ਅੰਹਕਾਰ ਵਿਚ) 
-ਮਲਾ ੧, ਵਾਰ ੧੯ਸ, ੧, ੨:੩ (1286) 
(2) ਸਾੜ, ਸੁਆਹ ਕਰ ਦੇਵੇ 
“ਕਬੀਰ ਐਸਾ ਕੋ ਨਹੀ ਇਹੁ ਤਨੁ ਦੇਵੈ ਫੂਕਿ। ”” 
੍‌੍ -ਸਲੋ ਕਬ, ੮੪:੧ (1368) 


““ਡਕੈ ਫੂਕੈ ਖੇਹ ਉਡਾਵੈ ਸਾਹਿ ਗਇਐ ਪਛੁਤਾਇ। ” 
-ਮਲਾ ੧, ਵਾਰ ੧੯ਸ, ੧, ੨੨ (1286) 
ਫੂਟ ਮਫੂਟ --- ਫੁਟ ਗਿਆ, ਟੁੱਟ ਗਿਆ, ਚੂਰ ਚੂਰ ਹੋ ਗਿਆ 
“ਕਬੀਰ ਖਿੰਥਾ ਜਲਿ ਕੋਇਲਾ ਭਈ ਖਾਪਰੁ ਫੂਟ ਮਫੂਟ। ” 
-ਸਲੋ ਕਬ, ੪੮:੧ (1367) 


“'ਤਿਸਨਾ ਛਾਨਿ ਪਰੀ ਧਰ ਊਪਰਿ ਦੁਰਮਤਿ ਭਾਂਡਾ ਫੂਟਾ। ”” 
-ਗਉ ਕਬ, ਅਸ ੪੩, ੧:੨ (331) 


“ਜਹ ਜਹ ਦੇਖਾ ਤਹ ਤਹ ਤੂ ਹੈ ਤੁਝ ਤੇ ਨਿਕਸੀ ਫੂਟਿ ਮਰਾ।” 
-ਸਿਰੀ ੧, ੩੧, ੧:੨ (25) 


“ਦਹ ਦਿਸ ਟਾਂਡੋ ਗਇਓ ਫੂਟਿ। (ਭਾਵ ਟੁੱਟ, ਖਤਮ) 
੍‌੍ -ਬਸੰ ਕਬ, ੬, ੩:੨ (1195) 
“ਕਬੀਰ ਗਾਗਰਿ ਜਲ ਭਰੀ ਆਜੁ ਕਾਲ੍ਹਿ ਜੈਹੈ ਫੂਟਿ। ”(ਟੁੱਟ, ਭੱਜ) 
੍‌੍ -ਸਲੋ ਕਬ, ੭੩੦੧ (1368) 
ਹੋਰ ਰੂਪ: 
ਛੂਟੀ- 
“ਕਾਮੁ ਕ੍ਰੋਧੁ ਮਾਇਆ ਲੈ ਜਾਰੀ ਤ੍ਰਿਸਨਾ ਗਾਗਰਿ ਫੂਟੀ। ”(ਟੁੱਟ ਗਈ) 
-ਆਸਾ ਕਬ, ੨੮, ੨੧੧ (483) 
““ਫੂਟੀ ਆਖੈ ਕਛੂ ਨ ਸੂਝੈ ਬੂਝਿ ਮੂਏ ਬਿਨੁ ਪਾਨੀ। ”(ਟੁੱਟੀ ਹੋਈ, ਅੱਖ ਭਾਵ ਅੰਨੀ 
ਅੱਖ) 
-ਕੇਦਾ ਕਬ, ੪, ੧:੨ (1124) 
ਛੂਟੇ- 
“ਘਟ ਫੂਟੇ ਘਟਿ ਕਬਹਿ ਨ ਹੋਈ। ” 
-ਗਉ ਕਬ, ਬਾਅ ੧੦:੨ (340) 
“ਪਾਂਚ ਨਾਰਦ ਕੇ ਮਿਟਵੇ ਫੂਟੈ । ”(ਟੁੱਟ ਗਏ) 
-ਗੋਡ ਕਬ, ੮, ੫:੩ (872) 





2909 


ਛੂਟੈ- 
“ਕਾਮ ਕ੍ਰੋਧ ਫੂਟੈ ਬਿਖੁ ਮਾਟੁ। ” 
੍‌੍ -ਗਉ ੧, ੬, ੪:੨ (153) 
“ਕਾਚੀ ਗਾਗਰਿ ਸਰਪਰ ਫੁਟੈ । (ਟੁੱਟਦੀ ਹੈ) 
੍‌ -ਗਉ ੪, ਬਾਅ ੨੧੨੬ (254) 
“ਛਿਨੁ ਛਿਨੁ ਅਉਧ ਬਿਹਾਤੁ ਹੈ ਫੂਟੈ ਘਟ ਜਿਉ ਪਾਨੀ। (ਤਿੜਕੇ ਹੋਏ ਘੜੇ) 
ਤੁ -ਤਿਲੰ ੯, ੧, ੧੭੨ (726) 
ਛੂਟੋ- 
““ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪਰਗਾਸ। ”(ਟੁੱਟ ਗਿਆ) 
-ਮਾਰੂ ੫. ੧੪, ੧:੧ (1002) 


-ਗਉ ੧, ਅਸ ੧੦, ੨੨ (225) 


-ਆਸਾਂ ੧, ੩੪, ੨੧ (359) 


-ਗਉ ਕਬ, ਬਾਅ ੨੮:੧ (341) 


(1) ਫੁਲਦੇ ਹਨ, ਮਾਨ ਕਰਦੇ ਹਨ 
“ਜੋਰ ਜੁਲਮ ਫੂਲਹਿ ਘਨੋ ਕਾਚੀ ਦੇਹ ਬਿਕਾਰ। ” 
-ਗਉ ੫. ਬਾਅ ੨੪ਸ:੧ (255) 
(2) ਖਿੜਦੇ ਹਨ 
“ਕਹ ਫੂਲਹਿ ਆਨੰਦ ਬਿਖੈ ਸੋਗ ਕਬ ਹਸਨੋ ਕਬ ਰੋਈਐ। ” 
-ਦੇਵ ੫, ੨, ੧:੧ (528) 
“ਏਹਿ ਜੀਅ ਜੰਤ ਫੂਲਹਿ ਹਰਿ ਚਿਤੁ ਲਾਇ। ”(ਖੁਸ਼/ਅਨੰਚਿਤ ਹੁੰਦੇ ਹਨ) 
-ਬਨੰ ੩, ੧੭, ੧:੨ (1177) 


2੩ 


-ਧਨਾ ੧, ਸੋਹ ੩, ੧:੧ (13) 


ਫੁਲ 
“ਤਿਸ ਕੈ ਪੇਡਿ ਲਗੇ ਫਲ ਫੂਲਾ। ” 


-ਆਸਾ ਕਬ, ੨੨, ੩:੨ (481) 


“ਭਵਰਾ ਫੂਲਿ ਭਵੰਤਿਆ ਦੁਖੁ ਅਤਿ ਭਾਰੀ ਰਾਮ। ” 

-ਆਸਾ ੧, ਛੰਤ ੫, ੨੧ (439) 
(2) ਫੁਲ ਫੁਲ ਕੇ ਭਾਵ ਮਨਮਤਾ ਹੋ ਕੇ 
“ਲੋਭ ਲਹਰਿ ਕਉ ਬਿਗਸਿ ਫੂਲਿ ਬੈਠਾ। ” 





2910 


-ਸੂਹੀ ੫, ੮, ੨੨੧ (738) 


-ਭੈਰ ਕਬ, ੧੪, ੨:੪ (1161) 


-ਗਉ ੫, ੧੩੯”, ੩:੧ (210) 


(1) ਫੁੱਟੀ ਹੋਈ 
“ਤੂੰ ਪੇਡੁ ਸਾਖ ਤੇਰੀ ਫੂਲੀ। ” 

- ਮਾਝ ੫, ੨੮, ੧੧ (102) 
(2) ਖਿੜੀ, ਪ੍ਰਫੁਲਿਤ ਹੋਈ 
“ਸਗਲੀ ਫੂਲੀ ਨਿਫਲ ਨ ਕਾਈ। ”” 

-ਆਸਾ ੫, ੫੬, ੩੨ (385) 
(3) ਮਾਨਮਤੀ ਹੋਈ, ਅੰਹਕਾਰੀ ਹੋਈ 
“ਮਾਟੀ ਫੂਲੀ ਰੂਪੁ ਬਿਕਾਰੁ । ”” 

-ਬਸੰ ੧, ਅਸ ੧, ੬:੨ (1187) 


ਫੁਲ, ਪੁਸ਼ਪ 
“ਨਾਮ ਤੇਰਾ ਆਧਾਰੁ ਮੇਰਾ ਜਿਉ ਫੂਲੂ ਜਈ ਹੈ ਨਾਰਿ। ” 

-ਗਉ ਕਬ, ੬੯, ੨:੧ (338) 
(ਮਹਾਨਕੋਸ਼ “ਫੂਲੁਜਈ” ਨੂੰ ਇਕ ਸ਼ਬਦ ਬਣਾ ਅਰਥ “ਫੁੱਲਦੀ ਮਾਂ ਭਾਵ ਵੇਲ” 
ਕਰਦਾ ਹੈ) 


“ਊਚੇ ਥਲਿ ਫੂਲੇ ਕਮਲ ਅਨੂਪ। ” 


-ਰਾਮ ੫, ੫੦, ੩:੨ (898) 
“ਬਨ ਫੂਲੇ ਮੰਝ ਬਾਰਿ ਮੈ ਪਿਰੁ ਘਰਿ ਬਾਹੁੜੈ । ”(ਫੁਲ/ਖਿੜ ਪਵੇ) 
-ਤੁਖਾ ੧, ਬਾਰਾ ੫:੨ (1108) 


-ਭੈਰ ਕਬ, ੧੪, ੨੨ (1161) 


-ਆਸਾ ੫, ੯੬, ੧੨ (394) 


“ਭਜੁ ਸਾਧਸੰਗਿ ਗੋਬਿੰਦ ਨਾਨਕ ਕਛੁ ਨ ਲਾਗੈ ਫੇਟ । ? 
-ਸਾਰ ੫, ੧੦੪, ੨੪੨ (1224) 





2911 


ਹੋਰ ਰੂਪ: 
ਫੇਟੈ- 
“ਜਮਕਾਲ ਕੀ ਫਿਰਿ ਆਵੈ ਨ ਫੇਟੈ। (ਫੇਟ ਵਿਚ ਚੋਟ ਦੇ ਘੇਰੇ ਵਿਚ) 
-ਬਸੰ ੩, ੧੬, ੩੨ (1176) 
“ਜਮ ਜੰਦਾਰੁ ਨ ਮਾਰੇ ਫੇਟੈ। (ਸਟ, ਧਕਾ) 


-ਮਾਰੂ ੧, ਸੋਲਾ ੧੬, ੬:੨ (1036) 


“ਜਲ ਤਰੰਗ ਅਰੁ ਫੇਨ ਬੁਦਬੁਦਾ ਜਲ ਤੇ ਭਿੰਨ ਨ ਹੋਈ। ” 
-ਆਸਾ ਨਾਮ, ੧, ੨੧ (485) 
ਹੋਰ ਰੂਪ: 
ਫੇਨੁ- 
“ਤੂੰ ਜਲਨਿਧਿ ਤੂੰ ਫੇਨੁ ਬੁਦਬੁਦਾ ਤੁਧੁ ਬਿਨੁ ਅਵਰੁ ਨ ਭਾਲੀਐ ਜੀਉ । ” 
-ਮਾਝ ੫, ੨੮, ੧੨ (102) 


(1) ਗੇੜਾ, ਚਕਰ 
“ਮਰਿ ਮਰਿ ਜੰਮਹਿ ਫੇਰ ਪਵਹਿ ਘਣੇਰੇ । ? 
-ਮਾਝ ੩, ਅਸ ੧੯, ੧:੨ (120) 
“ਸਹਜ ਕੇਲ ਅਨਦ ਖੇਲ ਰਹੇ ਫੇਰ ਭਏ ਮੇਲ। ” 
-ਗਉ ੫. ੧੫੭, ੩:੧ (214) 
(2) ਬਹੁੜ, ਦੁਬਾਰਾ 
“ਜੈਸੇ ਹਰ ਹਟ ਕੀ ਮਾਲਾ ਟਿੰਡ ਲਗਤ ਹੈ ਇਕ ਸਖਨੀ ਹੋਰ ਫੇਰ ਭਰੀਅਤ ਹੈ । ” 
-ਪ੍ਰਭਾ ੧, ੮, ੨੯੧ (1329) 
(1) ਮੋੜਾਂ 
“ਰਾਮੁ ਛੋਡਿ ਚਿਤੁ ਅਨਤ ਨ ਫੇਰਉ । ”” 
-ਗੋਂਡ ਨਾਮ, ੨, ੧":੨ (873) 
(2) ਭਾਵ ਝਲਾਂ 
“ਪਖਾ ਫੇਰਉ ਪੀਸਉ ਸੰਤ ਆਗੈ ਚਰਣ ਧੋਇ ਸੁਖੁ ਪਾਇਣਾ। ” 
-ਮਾਰੂ ੫, ਸੋਲਾ ੭, ੧੩:੩ (1078) 


“ਸਤਗੁਰ ਤੇ ਜੋ ਮੁਹ ਫੇਰਹਿ ਮਥੇ ਤਿਨ ਕਾਲੇ। ”” 
-ਸਿਰੀ ੩, ੪੨, ੩:੧ (30) 


-ਮਲਾ ੫, ੨੩, ੨:੪ (1272) 


ਪੈਰ ਧੋਵਾ ਪਖਾ ਫੇਰਦਾ ਤਿਸੁ ਨਿਵਿ ਨਿਵਿ ਲਗਾ ਪਾਇ ਜੀਉ। ”” 
-ਸਿਰੀ ੫, ਅਸ ੨੯, ੧੦੩ (73) 





2912 


“ਪੈਰ ਹਲਾਇਨਿ ਫੇਰਨ੍ਹਿ ਸਿਰ।” 
-ਆਸਾ ੧, ਵਾਰ ਪਸ, ੧, ੨੧੨ (465) 


“ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ। ”” 
-ਗਉ ੫. ਸੋਹ ੫, ੩:੨ (13) 


“ਗੁਰਮੁਖਿ ਮਿਲੈ ਤਾ ਚੂਕੈ ਫੇਰਾ। ” 


-ਮਾਝ ੩, ਅਸ ੨੨, ੩੧੨ (122) 
“ਆਪੇ ਸਚਾ ਬਖਸਿ ਲਏ ਫਿਰਿ ਹੋਇ ਨ ਫੇਰਾ ਰਾਮ। (ਭਾਵ ਸੰਸਾਰ ਵਿਚ ਜਨਮ) 
-ਵਡ ੩, ਛੰਤ ੬, ੧:੨ (571) 


ਫੇਰਾਈਐ ---- ਫਿਰਾਈ ਗਈ, ਕੀਤੀ ਗਈ, ਪ੍ੁਸਾਰੀ ਗਈ 
“ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ। ”” 
-ਰਾਮ ਬਸ, ਵਾਰ ੨:੧ (966) 


“ਪੰਚ ਦੂਤ ਮੂਡ ਪਰਿ ਠਾਢੇ ਕੇਸ ਗਹੇ ਫੇਰਾਵਤ ਹੇ। ” 
-ਬਿਲਾ ੫, ੮੮, ੩:੧ (821) 


“ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ । ? 
-ਜਪੁ ੧, ੪2੩ (2) 
(2) ਗੇੜ, ਚਕਰ 
“ਲਖ ਚਉਰਾਸੀਹ ਭੂਮਤਾ ਫੇਰਿ। ” 
-ਗਉ ੫, ੮੨, ੩:੪ (180) 
(3) ਮੁੜਕੇ, ਦੁਬਾਰਾ 
“ਫੇਰਿ ਓਹ ਵੇਲਾ ਓਸੁ ਹਥਿ ਨ ਆਵੈ ਓਹੁ ਆਪਣਾ ਬੀਜਿਆ ਆਪੇ ਖਾਵੈ। ? 
-ਗਉ ੪, ਵਾਰ ੮ਸ, ੪, ੧:੬ (303) 
“ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰਿ। (ਮੁੜ ਮੁੜ ਕੇ) 
-ਧਨਾ ੫, ੩੬, ੧":੨ (680) 
(4) ਮੋੜੋ, ਹਟਾਓ 
“ਅਨ ਸਿਉ ਤੋਰਿ ਫੇਰਿ ਹਾਂ। ” 
-ਆਸਾ ੫, ੧੫੭, ੧":੪ (409) 
(5) ਮੋੜ 
“ਹਉ ਵਾਰੀ ਮੁਖੁ ਫੇਰਿ ਪਿਆਰੇ । (ਮੇਰੇ ਵਲ ਕਰ) 
-ਆਸਾ ਕਬ, ੩੫, ੧”":੧ (484) 
(6) ਵਾਪਸ ਭੇਜ, ਮੋੜ 
“ਪਰਵਾਣਾ ਆਇਆ ਹੁਕਮਿ ਪਠਾਇਆ ਫੇਰਿ ਨ ਸਕੈ ਕੋਈ। ” 
-ਧਨਾ ੧, ਛੰਤ ੨, ੧:੪ (688) 
(7) ਭਾਵ ਮੇਟ ਸਕੀਏ, ਟਾਲ ਸਕੀਏ 
“ਲਿਖਿਆ ਫੇਰਿ ਨ ਸਕੀਐ ਜਿਉ ਭਾਵੀ ਤਿਉ ਸਾਰਿ।” 





ਨ 


-ਰਾਮ ੧, ਓਅੰ ੫੨:੪ (937) 
(8) ਫੇਰ ਕੇ, ਗੋੜਾ ਦੇ ਕੇ, ਘੁਮਾ ਕੇ 
“ਪਛਿਮ ਫੇਰਿ ਚੜਾਵੈ ਸੂਰੁ। ” 
-ਰਾਮ ਬੇਣੀ ੧, ੭:੪ (974) 
“ਫੇਰਿ ਦੀਆ ਦੇਹੁਰਾ ਨਾਮੇ ਕਉ ਪੰਡੀਅਨ ਕਉ ਪਿਛਵਾਰਲਾ । ”(ਘੂੰਮਾ ਦਿਤਾ) 
-ਮਲਾ ਨਾਮ, ੨, ੩੨ (1292) 
(9) ਫੇਰ ਕੇ ਭਾਵ ਜਪ ਕੇ 
“ਹਿਰਦੈ ਫੇਰਿ ਚਲੈ ਤੁਧੁ ਨਾਲੀ। ? 
-ਭੈਰ ੪, ੩, ੧:੨ (1134) 


“ਬਿਨਵੰਤਿ ਨਾਨਕ ਦਇਆ ਧਾਰਹੁ ਕਾਢਿ ਭਵਜਲ ਫੇਰਿਆ। ”” 
-ਜੈਤ ੫, ਛੰਤ ੨, ੧:੬ (704) 


“ਮੁਹਿ ਫੇਰਿਐ ਮੁਹੁ ਜੂਠਾ ਹੋਇ। ” 
-ਸਾਰ ੪, ਵਾਰ ੭ਸ, ੧, ੧:੮ (1240) 


“ਭਉ ਫੇਰੀ ਹੋਵੈ ਮਨ ਚੀਤਿ। ”” 


-ਆਸਾ ੧, ੬, ੩੧ (350) 
“ਜੈਸੇ ਬਾਜੇ ਬਿਨੁ ਨਹੀ ਲੀਜੈ ਫੇਰੀ। (ਭਾਵ ਨਾਚ ਨਹੀਂ ਹੁੰਦਾ) 


-ਗੋਂਡ ਕਬ, ੯, ੪:੧ (872) 
“ਵਾਰੀ ਫੇਰੀ ਸਦਾ ਘੁਮਾਈ ਕਵਨੁ ਅਨੂਪ ਤੇਰੋ ਠਾਉ। ” (ਭਾਵ ਪ੍ਰ ਦਖਨਾ ਕਰਾਂ) 
-ਕੇਦਾ ੫, ੪, ੧:੨ (1110) 
(2) ਝਲਾਂ 
“ਨਿਤ ਪਖਾ ਫੇਰੀ ਸੇਵ ਕਮਾਵਾ ਤਿਸੁ ਆਗੈ ਪਾਣੀ ਢੋਵਾਂ। ? 
-ਵਡ ੪, ੩, ੪:੨ (561) 
(3) ਫੇਰਿਆ/ਘੁੰਮਾਇਆ ਹੈ 
“ਤੁ ਘਰ ਘਰ ਰਮਈਐ ਫੇਰੀ। ”” 
੍‌੍ -ਸੋਰ ਕਬ, ੫, ੨:੨ (655) 
(4) ਫੇਰਦਾ ਹਾਂ 
“ਦਿਵਸ ਰੈਨਿ ਤੇਰੇ ਪਾਉ ਪਲੋਸਉ ਕੇਸ ਚਵਰ ਕਰਿ ਫੇਰੀ। ? 
-ਰਾਮ ਕਬ, ੪, ੧:੨ (969) 
(5) ਗੇੜਾ ਚਕਰ (ਜਨਮ ਮਰਨ ਦਾ) 
“ਬਿਨੁ ਸਬਦੇ ਚੂਕੈ ਨਹੀ ਫੇਰੀ । ” 
-ਮਾਰੂ ੩, ਸੋਲਾ ੮, ੧੫:੨ (1052) 
(6) ਉਲਟਾ ਦਿਤੀ 
“ਗਿਰਿ ਤਰ ਜਲੁ ਜੁਆਲਾ ਭੈ ਰਾਖਿਓ ਰਾਜਾ ਰਾਮਿ ਮਾਇਆ ਫੇਰੀ। ? 
-ਭੈਰ ਨਾਮ, ੯, ੩੨ (1165) 
“ਬਿਖਿਅਨ ਸਿਉ ਅਤਿ ਲੁਭਾਨਿ ਮਤਿ ਨਾਹਿਨ ਫੇਰੀ। ”(ਉਲਟਾਈ) 





2914 


-ਜੈਜਾ ੯, ੩, ੧":੩ (1352) 
(1) ਚੱਕਰ ਲਾਣ/ਗੋਲ ਗੋਲ ਘੁੰਮਣ ਦੀ ਕਿਰਿਆ 
“ਆਲ ਲਥੇ ਲੈਦੇ ਫੇਰੀਆ। ” 
-ਸਿਰੀ ੫, ਅਸ ੨੯, ੧੮:੨ (74) 
(2) ਫਿਰਦਿਆਂ, ਭਾਵ ਜਨਮ ਮਰਨ ਦੇ ਗੇੜ ਕੱਢਦਿਆਂ 
“ਆਆਵਣੇ ਜਾਵਣੇ ਖਰੇ ਡਰਾਵਣੇ ਤੋਟਿ ਨ ਆਵੈ ਫੇਰੀਆ। ”? 
-ਸੂਹੀ ੧, ਛੰਤ ੫, ੭:੪ (767) 


“ਸਹੀ ਤੇਰਾ ਫੁਰਮਾਨੁ ਕਿਨੈ ਨ ਫੇਰੀਐ। ” 
-ਰਾਮ ੫. ਵਾਰ ੧੬:੭ (965) 
(2) ਫਿਰਵਾਈਐ, ਪ੍ਰਸਾਰਿਤ ਕਰੀਏ 
“ਸਭ ਜਗ ਮਹਿ ਦੋਹੀ ਫੇਰੀਐ ਬਿਨੁ ਨਾਵੈ ਸਿਰਿ ਕਾਲੁ। ? 
-ਸਿਰੀ ੧, ਅਸ ੧੬, ੪:੨ (63) 


“ਲਖ ਚਉਰਾਸੀਹ ਫੇਰੁ ਪਇਆ ਕਾਮਣਿ ਦੂਜੈ ਭਾਇ। (ਜਨਮ ਮਰਨ ਦਾ) 

-ਸਿਰੀ ੩, ੪੭, ੨੧ (31) 
“ਬਿਨੁ ਬੂਝੈ ਵਡਾ ਫੇਰੁ ਪਇਆ ਫਿਰਿ ਆਵੈ ਜਾਈ। ” 

-ਗੂਜ ੩, ਵਾਰ ੮:੧ (511) 
(2) ਮੋੜ 
“ਜੋ ਹਰਿ ਜਨ ਭਾਵੈ ਸੋ ਕਰੇ ਦਰਿ ਫੇਰੁ ਨ ਪਾਂਵੈ ਕੋਇ। ? 

-ਸਿਰੀ ੫, ੭੧, ੪:੩ (42) 
(3) ਰੋਕ, ਠਾਕ 
“ਕੀਤਾ ਲੋੜਨਿ ਸੋਈ ਕਰਾਇਨਿ ਦਰਿ ਫੇਰੁ ਨ ਕੋਈ ਪਾਇਦਾ। ?” 

-ਮਾਰੂ ੫, ਸੋਲਾ ੫, ੧੦:੩ (1076) 


ਫੇਰੁਆਣਿ---- ਫੇਰੂ ਦਾ ਪੁਤ, ਗੁਰੂ ਅੰਗਦ ਦੇਵ 
“ਫੇਰਿ ਵਸਾਇਆ ਫੇਰੁ ਆਣਿ ਸਤਿਗੁਰਿ ਖਾਡੂਰੁ । ” 
-ਰਾਮ ਬਸ, ੫:੧ (967) 


“ਇਹੁ ਮਨੁ ਭੂਲਾ ਜਾਂਦਾ ਫੇਰੇ। (ਭਟਕਦਾ ਫਿਰਦਾ ਹੈ) 
-ਮਾਝ ੩, ਅਸ ੧੬, ੫:੨ (118) 


(2) ਗੇੜੇ, ਚਕਰ 
“ਫਿਰਿ ਬਹੁੜਿ ਨ ਭਵਜਲ ਫੇਰੇ ਜੀਉ। ” 
-ਮਾਝ ੪, ੬੯, ੨੪ (175) 
(3) ਮੋੜੇ 
“ਸਤਿਗੁਰ ਤੇ ਜੋ ਮੁਹ ਫੇਰੇ ਤੇ ਵੇਮੁਖ ਬੁਰੇ ਦਿਸੰਨਿ। ” 
-ਗਉ ੩, ਅਸ ੯, ੧:੧ (233) 
(4) ਬਦਲੀ (ਹਾਲਤ) 





ਨ 


“ਜਿਨ ਕੇ ਜੀਅ ਤਿਨੈ ਹੀ ਫੇਰੇ ਆਪੇ ਭਇਆ ਸਹਾਈ। ” 
-ਧਨਾ ੫. ੨੮, ੪:੧ (678) 
(5) ਭੁਲੇਖੇ 
“ਅਸੰਖ ਅਵਗਣ ਖਤੇ ਫੇਰੇ ਨਿਤ ਪ੍ਰਤਿ ਸਦ ਭੂਲੀਐ । ? 
੍‌੍ -ਜੈਤ ੫, ਛੰਤ ੨, ੧:੩ (704) 
(6) ਵਿਆਹ ਲਈ ਪਵਿਤਰ ਸਥਾਨ ਦੁਆਲੇ ਕੀਤੀਆਂ ਪਰਕਰਮਾਂ 
“ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤਤੁ ਦਿਵਾਏ । ” 
-ਸੂਹੀ ੪, ਛੰਤ ੧, ੪:੪ (773) 
(7) ਮਾਲਾ ਦੇ ਮਣਕੇ ਅਗੇ ਕਰਕੇ ਨਾਮ ਜਪਣ ਦੀ ਕਿਰਿਆ 
“ਫੇਰੇ ਤਸਬੀ ਕਰੇ ਖੁਦਾਇ । ”” 
-ਰਾਮ ੩, ਵਾਰ ੧੧ਸ, ੧, ੧:੮ (951) 


ਹੋਰ ਰੂਪ: 
ਫੇਰੈ- 
“ਮਾਲਾ ਫੇਰੈ ਮੰਗੇ ਬਿਭੂਤ । ” 


-ਰਾਮ ੫, ੧੭, ੩:੩ (888) 


“ਬਖਸਿ ਲੈਹੁ ਸਾਹਿਬ ਪਭ ਅਪਨੇ ਲਾਖ ਖਤੇ ਕਰਿ ਫੇਰੋ । ” 
-ਸੋਰ ੫, ੩੫, ੧:੨ (618) 
“ਪੇਖਤ ਸੁਨਤ ਸਭਨ ਕੈ ਸੰਗੇ ਥੋਰੈ ਕਾਜ ਬੁਰੋ ਕਹ ਫੇਰੋ । (ਬੁਰੇ ਕੰਮ) 
-ਕਾਨ ੫, ੨੫, ੧੨ (1302) 
(ਮਹਾਨਕੋਸ਼ ਇਸ ਦੇ ਅਰਥ “ਫੇੜਨੇ ” “ਕਮਾਉਣੇ ” ਕਰਦਾ ਹੈ) 
ਬਦੀ, ਬੁਰੇ ਕੰਮ 
“ਤਨਿ ਫਿਟੈ ਫੇੜ ਕਰੇਨਿ। ” 
-ਆਸਾ ੧, ਵਾਰ ੧੬ਸ, ੧, ੨:੧੯ (472) 
“ਜਨਮ ਮਰਨ ਦੁਖ ਫੇੜ ਕਰਮ ਸੁਖ ਜੀਅ ਜਨਮ ਤੇ ਛੂਟੈ । ” 
-ਆਸਾ ਕਬ, ੧, ੧":੨ (475) 


“ਸਿਰਿ ਪੈਰੀ ਕਿਆ ਫੇੜਿਆ ਅੰਦਰਿ ਪਿਰੀ ਨਿਹਾਲਿ। ”” 
-ਸਲੋ ਫਰ, ੧੨੦੦੨ (1384) 


“ਪਰ ਧਨ ਦੋਖ ਕਿਛੁ ਪਾਪ ਨ ਫੇੜੇ । (ਵਿਗਾੜ) 
-ਧਨਾ ੫. ੫੫, ੪੧੧ (684) 
“ਫੇੜੇ ਕੇ ਦੁਖੁ ਸਹੈ ਜੀਉ। ” 
-ਬਸੰ ਰਵਿ, ੧, ੩:੩ (1196) 


“ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰੁ । ? 
-ਸਲੋ ੧, ੧੨:੧ (1411) 





2916 


(ਮਹਾਨਕੋਸ਼ ਇਸ ਦੇ ਅਰਥ “ਕਰਨੀ ਕਰਕੇ” ਕਰਦਾ ਹੈ) 
ਫੈਲਾਓ, ਪਾਸਾਰਾ, ਦਿਖਾਵਾ, ਅਡੰਬਰ 
“ਬਿਨਸਿ ਜਾਇ ਹਉਮੈ ਬਿਖੁ ਫੈਲੁ। ” 
-ਗਉ ੫. ਸੁਖ ੧੯, ੭:੨ (289) 
““ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੂ। ” 
-ਆਸਾ ੧, ਵਾਰ ੨੦ਸ, ੧, ੨੧ (473) 
ਅਸਾਰ, ਫਜੂਲ, ਨਿਰਾਰਥਕ 
“ਆਨ ਅਚਾਰ ਬਿਉਹਾਰ ਹੈ ਜੇਤੇ ਬਿਨੁ ਹਰਿ ਸਿਮਰਨ ਫੋਕ। ? 
-ਧਨਾ ੫, ੫੦, ੨੧ (682) 


ਸਾਰ ਰਹਿਤ, ਥੋਥਾ, ਨਿਰਾਰਥਕ 
“ਸਭਿ ਫੋਕਟ ਨਿਸਚਉ ਕਰਮੰ। ” 
-ਆਸਾਂ ੧, ਵਾਰ ੧੪ਸ, ੧, ੨੭੮ (470) 
ਥੋਥੇ 
“ਕਹੈ ਪ੍ਰਭੁ ਅਵਰੁ ਅਵਰੁ ਕਿਛੁ ਕੀਜੈ ਸਭੁ ਬਾਦਿ ਸੀਗਾਰੁ ਫੋਕਟ ਫੋਕਟੀਆ। ”” 
-ਬਿਲਾ ੪, ਅਸ ੫, ੭:੧ (836) 
ਫੋਕ, ਰਸ ਹੀਨ ਛਿਲੜ 
“ਡੀ ਸੋ ਫੋਗੁ ਸਮਾਲੀਐ ਦਿਚੈ ਅਗਿ ਜਾਲਾਇ। ”” 
-ਮਾਝ ੧, ਵਾਰ ੧੧ਸ, ੧, ੨:੪ (143) 


“ਨਾਮੁ ਜਪੈ ਨਾਨਕੁ ਦਾਸੁ ਤੁਮਰੋ ਉਧਰਸਿ ਆਖੀ ਫੋਰ। ”? 
-ਗੂਜ ੫, ੨੦, ੨੨ (500) 


“ਤ੍ਰਿ੍‌ਕੁਟੀ ਫੋਰਿ ਭਰਮੁ ਭਉ ਭਾਗਾ ਲਜਭਾਨੀ ਮਟੁਕੀ ਮਾਟ। ” 
-ਮਾਲੀ ੪, ੬, ੩:੨ (986) 
(1) ਟੁੱਟ ਗਈ, ਤੋੜੀ ਗਈ 
“ਅੰਤ ਕੀ ਬਾਰ ਗਗਰੀਆ ਫੋਰੀ। ? 
-ਗਉ ਕਬ, ੬੦, ੩੨ (337) 
(2) ਟੁੱਟੀ ਹੋਈ, ਤਿੜਕੀ ਹੋਈ 
“ਤੁਟਤ ਬਾਰ ਨ ਲਾਗੈ ਤਾ ਕਉ ਜਿਉ ਗਾਗਰਿ ਜਲ ਫੋਰੀ। ” 
੍‌ -ਸਾਰ ੫, ੯੪, ੧੨ (1222) 


-ਗਉ ੫. ਸੁਖ ੧੬, ੨:੩ (284) 


“ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾ ਪਾਣੀ ਦੇਖਿ ਸਗਾਹੀ। ? 





ਨ ਇੰ 


-ਮਾਝ ੧, ਵਾਰ ੨੬ਸ, ੧, ੧੨ (149) 


“ਅੰਡਜ ਫੋੜਿ ਜੋੜਿ ਵਿਛੋੜਿ। ? 
-ਬਿਲਾ ੧, ਥਿਤੀ ੩:੨ (839) 
ਹੋਰ ਰੂਪ: 
ਫੋੜੀਐ- 
““ਗੁਰੁਪੂਰਾ ਆਰਾਧਿ ਬਿਖਮ ਦਲੁ ਫੋੜੀਐ। ”(ਤੋੜੀਐ) 
-ਗੂਜ ੫, ਵਾਰ ੧੫:੭ (523) 


ਤੋ 
ਝੱਲਾ, ਪਾਗਲ, ਸ਼ੁਦਾਈ, ਦੀਵਾਨਾ, ਕਮਲਾ 
“ਜੋ ਹਲਾਹਲ ਸੋ ਪੀਵੈ ਬਉਰਾ। ”” 
-ਗਉ ੫, ੮੨, ੩:੧ (180) 
ਝੱਲਾ ਹੋਇਆ ਹੋਇਆ ਹੈ 
“ਵਿਣੁ ਨਾਂਵੈ ਸਭੁ ਜਗੁ ਬਉਰਾਇਆ ਨਾਮੁ ਮਿਲੈ ਸੁਖ ਪਾਈਐ। ” 
-ਆਸਾ ੫, ੪੬, ੨੨ (382) 


-ਆਸਾਂ ੩, ਅਸ ੨੫, ੫:੪ (424) 
ਝੱਲਾ, ਸ਼ੁਦਾਈ 
“ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ । ? 
-ਸੋਰ ੧, ਅਸ ੧, ੮:੩ (635) 
ਹੋਰ ਰੂਪ: 
ਬਉਰਾਨਾ- 
“ਹਉਮੈ ਵਿਚਿ ਸਭੁ ਜਗੁ ਬਉਰਾਨਾ । (ਝੱਲਾ ਹੋਇਆ ਹੋਇਆ ਦੀਵਾਨਾ) 
-ਗਉ ੩, ੨੬, ੧:੧ (159) 


ਬਉਰਾਨਿਆ- 
“ਬਹੁ ਬਿਧਿ ਕਰਮ ਕਰਹਿ ਭਾਇ ਦੂਜੈ ਬਿਨੁ ਸਬਦੇ ਬਉਰਾਨਿਆ। ”(ਝੱਲੇ ਹੋਏ ਹੋਏ) 
-ਸਾਰ ੩, ਅਸ ੩, ੧:੨ (1234) 


ਬਉਰਾਨੇ- 
“ਮਨਮੁਖ ਭਰਮਿ ਭੁਲੇ ਬਉਰਾਨੇ । ” (ਝੱਲੇ) 
-ਬਿਲਾ ੧, ੪, ੧:੩ (796) 
ਬਉਰਾਨੋ- 
“ਹਰਿ ਗੁਨ ਕਥਤ ਸੁਨਤ ਬਉਰਾਨੋ । ”(ਸ਼ੁਦਾਂਈ) 
-ਬਿਲਾ ਕਬ, ੨, ੧੨ (856) 





2918 


“ਮੇਰੀ ਮਤਿ ਬਉਰੀ ਮੈ ਰਾਮੁ ਬਿਸਾਰਿਓ ਕਿਨ ਬਿਧਿ ਰਹਨਿ ਰਹਉ ਰੇ। ? 
-ਆਸਾ ਕਬ, ੨੫, ੧":੧ (482) 


“ਛਾਡਿ ਕਤੇਬ ਰਾਮੁ ਭਜੁ ਬਉਰੇ ਜੁਲਮ ਕਰਤ ਹੈ ਭਾਰੀ। ”” 
-ਆਸਾ ਕਬ, ੮, ੪੧੧ (477) 
“ਖਬਰਿ ਨ ਕਰਹਿ ਦੀਨ ਕੇ ਬਉਰੇ ਤਾ ਤੇ ਜਨਮ ਅਲੇਖੇ । (ਭਾਵ ਕਟੜ, 
ਤੁਅਸਬੀ) 
-ਆਸਾ ਕਬ, ੨੯, ੧":੨ (483) 


ਬਇਆਲਿ --- ਸੰਝ ਸਮੇ' ਸੂਰਜ ਡੁਬਣ ਸਮੇ (ਮਹਾਨਕੋਸ਼), ਸਵੇਰੇ (ਦਰਪਣ, ਸ਼ਬਦਾਰਥ, ਸੰਥਿਆ, ) 
ਹਿੰਸਕ ਜੰਤੂ ਵਾਂਗੂੰ (ਸੰਖਿਆ); ਰੋਜੀ ਲਈ (ਨਿਰਣੈ) 
“ਭਲਕੇ ਭਉਕਹਿ ਸਦਾ ਬਇਆਲਿ। ” 
-ਸਿਰੀ ੧, ੨੯, ੧:੨ (24) 


ਬਇਆਲੀਸ -- ਗਿਣਤੀ ਦੀ ਇਕ ਇਕਾਈ, ਚਾਲੀ ਜਮਾਂ ਦੋ, ਬਿਆਲੀ 
“ਬਇਆਲੀਸ ਲਖ ਜੀ ਜਲ ਮਹਿ ਹੋਤੇ ਬੀਠਲੁ ਭੈਲਾ ਕਾਇ ਕਰਉ। ” 
-ਆਸਾ ਨਾਮ, ੨, ੧੧੨ (485) 


ਬਈਅਰਿ ---- ਜ਼ੋਰੂ,ਵਿਆਹੁਤਾ ਇਸਤ੍ਰੀ, ਪਤਨੀ 
“ਬਈਅਰਿ ਨਾਮਿ ਸੋਹਾਗਣੀ ਸਚੁ ਸਵਾਰਣਹਾਰੋ। ” 
-ਵਡ ੧, ਅਲਾ ੩, ੮:੩ (581) 
“ਬਈਅਰਿ ਬੋਲੈ ਮੀਠੁਲੀ ਭਾਈ ਸਾਚੁ ਕਹੈ ਪਿਰ ਭਾਇ। ” 
-ਸੋਰ ੧, ਅਸ ੪, ੮੧ (637) 
(ਬਾਂਗਰ ਦੀ ਇਸਤ੍ਰੀ ਭਾਵ ਅਸਭਯ ਪ੍ਰਾਣੀ) 
“ਬੰਸ ਕੋ ਪੁਤੁ ਬੀਆਹਨ ਚਲਿਆ ਸੁਇਨੇ ਮੰਡਪ ਛਾਏ । ”” 
੍‌੍ -ਆਸਾ ਕਬ, ੬, ੩:੧ (477) 


-ਮਾਰੂ ਕਬ, ੭, ੧":੧ (1104) 


-ਸੂਹੀ ੫, ਅਸ ੧, ੩:੧ (759) 


“ਬਿਮਲ ਮਝਾਰਿ ਬਸਸਿ ਨਿਰਮਲ ਜਲ ਪਦਮਨਿ ਜਾਵਲ ਰੇ । ” 
-ਮਾਰੂ ੧, ੪, ੧:੧ (990) 





4016 


“ਆਇ ਬਸਹਿ ਸਾਧੂ ਕੈ ਸੰਗੇ। ” 


-ਗਉ ੫. ਬਾਰਾ ੧੩:੩ (252) 
“ਨਾਨਕ ਜਿਹ ਮਨਿ ਬਸਹਿ ਗੁਪਾਲਾ। ”(ਵਸਦਾ ਹੈ) 

-ਗਉ ੫. ਬਾਅ ੧੬:੮ (253) 
“ਜਿਸੁ ਕ੍ਰਿਪਾ ਕਰਹਿ ਬਸਹਿ ਤਿਸੁ ਨੇਰਾ। (ਵਸਦਾ ਹੈ) 

-ਸੂਹੀ ੫, ੩੨, ੨੨ (743) 


ਬਸਹੀਅਉ --- ਵਸਦਾ ਹੈ 
“ਨਾਨਕੁ ਕਹਤ ਸੁਨਹੁ ਰੇ ਲੋਗਾ ਸੰਤ ਰਸਨ ਕੋ ਬਸਹੀਅਉ । ” 
-ਜੈਤ ੫, ੨, ੨੨ (700) 


“ਸੁਖੁ ਪਾਵਹੁ ਸਹਜੇ ਬਸਹੁ ਦਰਸਨੁ ਦੇਖਿ ਨਿਹਾਲ। ” 
-ਗਉ ੫. ਬਾਅ ੩੦:੪ (256) 


“ਜਿਉ ਚੰਦਨ ਸੰਗਿ ਬਸੈ ਨਿੰਮੁ ਬਿਰਖਾ ਗੁਨ ਚੰਦਨ ਕੇ ਬਸਖੇ । ” 
-ਨਟ ੪, ੩, ੩:੧ (976) 


੬੩ 


ਵਸਦਾ ਹੈ 
“ਏਕ ਅਖਰੁ ਹਰਿ ਮਨਿ ਬਸਤ ਨਾਨਕ ਹੋਤ ਨਿਹਾਲ। ” 
-ਗਉ ੫. ਬਾਅ ੫੪ਸ:੨ (261) 


-ਰਾਮ ੫, ੪੯, ੧:੪ (898) 
“ਦ੍ਰਿਸਟ ਤੁਯੰ ਅਮੋਘ ਦਰਸਨੰ ਬਸੰਤ ਸਾਧ ਰਸਨਾ। (ਵਸਦਾ ਹੈ) 
-ਸਸ ੫, ੮:੪ (1354) 
(2) ਵਸਨ ਵਾਲਾ 
“ਧੰਨੁ ਸੁ ਥਾਨੁ ਬਸੰਤ ਧੰਨੁ ਜਹ ਜਪੀਐ ਨਾਮੁ। ”? 
-ਬਿਲਾ ੫, ੫੯, ੩੧ (816) 
(3) ਇਕ ਰੁਤ, ਸੁਹਾਵਣੀ ਖੇੜੇ ਦੀ ਰੁਤ 
“ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸੁ ਜੀਉ। ”? 
-ਰਾਮ ੫, ਰੁਤੀ ੨:੧ (927) 
(4) ਇਕ ਰਾਗ, ਰਾਗ ਹਿੰਡੋਲ ਦੇ ਸਤ ਪੁਤਰਾਂ ਵਿਚੋ ਇਕ ਬਾਕੀ ਛੇ ਹਨ: 
ਸੁਰਮਾਨੰਦ, ਭਾਸਕਰ, ਚੰਦੂ ਬਿੰਬ, ਮੰਗਲਨ, ਸਰਸਬਾਨ, ਬਿਨੋਦਾ ਤੇ ਕਮੋਦਾ 
“ਗਾਵਹਿ ਸਰਸ ਬਸੰਤ ਕਮੋਦਾ। ”? 
-ਰਾਗ ੧:੩੨ (1430) 
ਬਸਤਉ ---- ਵਸਦਾ ਸੀ 
“ਨਾਭਿ ਕਮਲੁ ਅਸਥੰਭੁ ਨ ਹੋਤੋ ਤਾ ਨਿਜ ਘਰਿ ਬਸਤਉ ਪਵਨੁ ਅਨਰਾਗੀ। ? 
-ਰਾਮ ੧, ਸਿਗੋ ੬੭:੨ (945) 





2920 


-ਤਿਲੰ ੫. ੧, ੩:੨ (723) 


ਕਪੜੇ, ਪੌਸ਼ਾਕ 
“ਜੈਸੇ ਬਸਤਰ ਦੇਹ ਓਢਾਨੇ ਦਿਨ ਦੋਇ ਚਾਰਿ ਭੋਰਾਹਾ। ” 
-ਆਸਾ ੫, ੧੨੩, ੨:੧ (402) 


-ਰਾਮ ੫, ੧੩, ੪:੩ (886) 


-ਗਉ ੫, ੮੮, ੨:੩ (182) 


“ਕਾਚ ਕੋਠਰੀ ਮਾਹਿ ਤੂੰ ਬਸਤਾ ਸੰਗਿ ਸਗਲ ਬਿਖੈ ਕੀ ਬਿਆਧੇ। ” 
-ਆਸਾਂ ੫, ੧੨੬, ੧":੨ (402) 
ਬਸਤਾ ਮੈ ਹਰਿ ਦੇਖਨ ਕੋ ਚਾਓ । (ਸਥਿਤ) 


-ਸਾਰ ੪, ੧੦, ੧:੧ (1201) 


(1) ਵਾਸਾ ਦਿੰਦਾ ਹੈ 
“ਸਾਧ ਸੰਗ ਸ੍ਰੇਹ ਸਤ੍ਰਿੰ ਸੁਖਯੰ ਬਸੰਤਿ ਨਾਨਕਹ। ” 
-ਸਸ ੨੪੫ (1354) 
(2) ਵਸਦਾ ਹੈ 
“ਰਿਦ ਬਸੰਤਿ ਭੈ ਭੀਤ ਦੁਤਹ ਕਰਮ ਕਰਤ ਮਹ ਨਿਰਮਲਹ। ”” 
੍‌੍ -ਸਸ ੫, ੧੯੨ (1355) 


“ਇਹ ਬਸਤੀ ਤਾ ਬਸਤ ਸਰੀਰਾ। ” 

-ਆਸਾ ਕਬ, ੧੯, ੫:੧ (480) 
ਇਕ ਰਾਗਣੀ ਰਾਗ ਹੰਡੋਲ ਦੀਆਂ ਪੰਜ ਰਾਗਣੀਆਂ ਵਿਚੋ ਇਕ, ਹੋਰ ਚਾਰ ਹਨ? 
ਤੇਲੰਗੀ, ਦੇਵਕਰੀ, ਸੰਦੂਰ ਤੇ ਸਹਸ ਅਹੀਰੀ 
“ਬਸੰਤੀ ਸੰਦੂਰ ਸੁਹਾਈ। ” 

-ਰਾਗ ੧੨੬ (1430) 


-ਗਉ ੫. ੮੫, ੧:੨ (181) 
“ਏਕੁ ਸਬਦੁ ਮੇਰੈ ਪ੍ਰਾਨਿ ਬਸਤਿ ਹੈ ਬਾਹੁੜਿ ਜਨਮਿ ਨ ਆਵਾ। ”? 





2921 


-ਬਿਲਾ ੧, ੨, ੧੨ (795) 
(2) ਵਸਤੁ, ਚੀਜ਼ 
“ਏਕ ਬਸਤੁ ਬਿਨੁ ਪੰਚ ਦੁਹੇਲੇ ਓਹ ਬਸਤੁ ਅਗੋਚਰ ਠਾਈ। ” 
-ਗਉ ੫, ੧੨੨", ੨੪੨ (205) 
“ਜਿਸ ਕੀ ਬਸਤੁ ਤਿਸੁ ਆਗੈ ਰਾਂਖੈ। ”” 
-ਗਉ ੫. ਸੁਖ ੫, ੨:੭ (268) 


“ਚੜਿ ਚੇਤੁ ਬਸੰਤੁ ਮੇਰੇ ਪਿਆਰੇ ਭਲੀਆ ਰੁਤੇ । ” 
-ਆਸਾ ੪, ਛੰਤ ੨੧, ੪:੧ (452) 


“ਦਸ ਬਸਤੂ ਲੇ ਪਾਛੇ ਪਾਵੈ । ” 


-ਗਉ ੫, ਸੁਖ ੫, ੧੧ (268) 
ਵਸਦੇ, ਰਹਿੰਦੇ 

“ਏਕਾ ਸੰਗਤਿ ਇਕਤੁ ਗ੍ਰਿਹਿ ਬਸਤੇ ਮਿਲਿ ਬਾਤ ਨ ਕਰਤੇ ਭਾਈ। ”” 

-ਗਉ ੫, ੧੨੨", ੨੧ (205) 
ਹੋਰ ਰੂਪ: 
ਬਸੰਤੇ- 
“ਅਜਾ ਭੋਗੰਤ ਕੰਦ ਮੂਲੰ ਬਸੰਤੇ ਸਮੀਪਿ ਕੇਹਰਹ। (ਵਸਦੇ, ਰਹਿੰਦੇ) 

-ਸਸ ੫, ੪੧੧ (1357) 


“ਪਹਿਲ ਬਸੰਤੈ ਆਗਮਨਿ ਤਿਸੁ ਕਾ ਕਰਹੁ ਬੀਚਾਰੁ । ” 
-ਸੂਹੀ ੩, ਵਾਰ ੧੯ਸ, ੨, ੨੧ (791) 


“ਪੁਰਖੁ ਪੁਰਨ ਸੁਖਹ ਦਾਤਾ ਸੰਗਿ ਬਸਤੋ ਨੀਤ । ”” 
੍‌੍ -ਮਾਰੂ ੫, ੨੬, ੧:੧ (1006) 
ਹੋਰ ਰੂਪ: 
ਬਸੰਤੋ- 
“ਨਿਕਟਿ ਬਸੰਤੋ ਬਾਂਸੋ ਨਾਨਕ ਅਹੰ ਬੁਧਿ ਨ ਬੋਹਤੇ । ” 
-ਗਾਥਾ ੫, ੫:੨ (1360) 
ਬਸਤੌ- 
“ਤਬ ਅਰੋਗ ਜਬ ਤੁਮ ਸੰਗਿ ਬਸਤੌ ਛੁਟਕਤ ਹੋਇ ਰਵਾਰੈ । ” 
-ਸਾਰ ੫, ੫੨, ੧੨ (1214) 
ਬਸੰਤੌ- 
“ਗੁਣ ਗਾਵੈ ਬਲਿ ਰਾਉ ਸਪਤ ਪਾਤਾਲਿ ਬਸੰਤੌ । ( ਵਸਦਾ) 
-ਸਵ ੧, ੧੦੦੩ (1390) 





ਨ... 64 


“ਬਿਮਲ ਬਸਤ੍ਰ ਕੇਤੇ ਹੈ ਪਹਿਰੇ ਕਿਆ ਬਨ ਮਧੇ ਬਾਸਾ। ?” 
-ਗਉ ਕਬ, ੬੭, ੧:੧ (338) 


ਹੋਰ ਰੂਪ: 


ਬਸਤ੍ਰਾ- 
“ਮਿਥਿਆ ਰਥ ਹਸਤੀ ਅਸੂ ਬਸਤ੍ਰਾ। ” 
-ਗਉ ੫. ਸੁਖ ੫, ੪:੫ (268) 


(1) ਵਸਨ, ਰਹਿਣ 
“ਖਿਨੁ ਗ੍ਰਿਹ ਮਹਿ ਬਸਨ ਨ ਦੇਵਹੀ ਜਿਨ ਸਿਉ ਸੋਈ ਹੇਤੁ । ? 

-ਜੈਤ ੫, ਵਾਰ ੪:੨ (706) 
ਹੋਰ ਰੂਪ: 
ਬਸਨੰ- 
“ਉਦਿਆਨ ਬਸਨੰ ਸੰਸਾਰ ਸਨਬੰਧੀ ਸੂਾਨ ਸਿਆਲ ਖਰਹ। ” 

-ਸਸ ੫, ੫੮:੧ (1359) 

(2) ਵਸਤ, ਕਪੜੇ, ਪਹਿਰਾਵਾ 
“ਪੀਤ ਬਸਨ ਕੁੰਦ ਦਸਨ ਪ੍ਰਿਅ ਸਹਿਤ ਕੰਠ ਮਾਲ ਮੁਕਟੁ ਸੀਸਿ ਮੋਰ ਪੰਖ ਚਾਹਿ 
ਜੀਉ।”” 

-ਸਵ ੪, ਗਯੰ ੮:੧ (1402) 


(1) ਵਸਦਾ ਹੈ 
“ਜਹ ਪੇਖਉ ਤਹਾ ਤੁਮ ਬਸਨਾ। ”” 
-ਗਉ ੫, ੮੭, ੨:੩ (181) 
“ਮਹਾ ਉਦਿਆਨ ਪਾਵਕ ਸਾਗਰ ਭਏ ਹਰਖ ਸੋਗ ਮਹਿ ਬਸਨਾ। ”(ਵਸਨਾ ਪੈਂਦਾ ਹੈ) 
-ਆਸਾ ੫, ੫੦, ੨੧੯੧ (383) 
“ਦਹਦਿਸ ਧਾਵਨ ਮਿਟਿ ਗਏ ਨਿਰਮਲ ਥਾਨਿ ਬਸਨਾ। ”(ਵਾਸਾ ਹੁੰਦਾ ਹੈ) 
-ਬਿਲਾ ੫, ੪੩, ੩੨ (811) 
(2) ਵਾਸ਼ਨਾ ਲੈਣ ਵਾਲਾ ਅਰਥਾਤ ਨਕ 
“ਤੂੰ ਆਪੇ ਰਸਨਾ ਆਪੇ ਬਸਨਾ ਅਵਰੁ ਨ ਦੂਜਾ ਕਹਉ ਮਾਈ। ” 
-ਆਸਾ ੧, ੫, ੧੧੨ (350) 
(ਮਹਾਨਕੋਸ਼ ਇਸ ਦੇ ਅਰਥ “ਰਸ” ਕਰਦਾ ਹੈ) 
(3) ਨਾਫਾ (ਕਸਤੂਰੀ ਦਾ) (ਸ਼ਬਦਾਰਥ ਜਿਸ ਵਿਚ ਖੁਸ਼ਬੂ ਵਸਦੀ ਹੈ, ਨਾਭਾ ਕੋਸ਼), 
ਕਸਤੂਰੀ (ਦਰਪਣ) (ਨਿਰਣੈ) 
“ਜਿਉ ਮ੍ਰਿਗ ਨਾਭਿ ਬਸੈ ਬਾਸੁ ਬਸਨਾ ਭੂਮਿ ਭੁਮਿਓ ਝਾਰ ਗਹੇ । ? 
-ਪੁਭਾ ੪, ੪, ੩:੨ (1336) 
(ਮਹਾਨਕੋਸ਼ ਅਰਥ “ਕੀਮਤੀ, ਵੱਡਮੁਲਾ, ਕਰਦਾ ਹੈ) 


-ਆਸਾ ੫, ੪, ੧੪ (371) 
ਹੋਰ ਰੂਪ: 





2903 


ਬਸਨੁ- 
“ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ। ? 
-ਗਉ ੫. ਸੋਹ ੫, ੧:੨ (13) 


“ਹਰਿ ਹਰਿ ਦਾਨੁ ਦੀਓ ਗੁਰਿ ਪੂਰੈ ਹਰਿ ਨਾਮਾ ਮਨਿ ਤਨਿ ਬਸਫਾ। ” 
-ਪ੍ਭਾ ੪, ੫, ੧੨ (1336) 


ਬਸਰੀਆ ---- ਵਸ ਰਿਹਾ ਹਾਂ, ਨਿਵਾਸ ਹੈ 
“ਹਮ ਨੀਚ ਬਿਰਖ ਤੁਮ ਮੈਲਾਗਰ ਲਾਜ ਸੰਗਿ ਸੰਗਿ ਬਸਰੀਆ। ”” 
-ਸਾਰ ੫, ੪੫, ੧੨ (1213) 
“ਭੁਇਅੰਗਨਿ ਬਸਰੀਆ। (ਵਾਸਾ ਸੀ) 
-ਬਿਹਾ ੫, ੧, ੧੨ (537) 


(1) ਵਾਸਾ ਕਰਾਂ, ਵਸਾਂ 
“ਹਰਣੀ ਹੋਵਾ ਬਨਿ ਬਸਾ ਕੰਦ ਮੁਲ ਚੁਣਿ ਖਾਉ। ” 
( -ਗਉ ੧, ੧੯, ੧:੧ (157) 
(2) ਵਸੀ, ਰਹਿ ਗਈ 
“ਖਾਨ ਪਾਨ ਆਨ ਨਹੀ ਖੁਧਿਆ ਤਾ ਕੈ ਚਿਤਿ ਨ ਬਸਾ। ? 
-ਧਨਾ ੫, ੭, ੧੧੨ (672) 
(1) ਵਸਾਉੱਦਾ 
“ਦੇਵਨਹਾਰ ਦਾਤਾਰ ਪ੍ਰਭ ਨਿਮਖ ਨ ਮਨਹਿ ਬਸਾਇ। ” 
-ਗਉ ੫. ਬਾਅ ੫੨:੪ (261) 
“ਚਰਨਾਰਬਿੰਦ ਬਸਾਇ ਹਿਰਦੈ ਬਹੁਰਿ ਜਨਮ ਨ ਮਾਰ। (ਵਾਸਾ ਲਵੇ) 
-ਸਾਰ ੫, ੧੨੬, ੧:੨ (1228) 


ਹੋਰ ਰੂਪ: 
ਬਸਾਇਓ- 
“ਨਾਮੁ ਸੰਗੀ ਸੋ ਮਨਿ ਨ ਬਸਾਇਓ। (ਵਸਾਇਆ) 


ਟੋਡੀ ੫, ੧੬, ੨:੧ (715) 
ਬਸਾਇਅਉ- 
“ਹਰਿ ਨਾਮਿ ਲਾਗਿ ਜਗ ਉਧਰ੍ਉ ਸਤਿਗੁਰੁ ਰਿਦੈ ਬਸਾਇਅਉ। ” (ਵਸਾਣ ਨਾਲ) 
-ਸਵ ੫, ਕਲ ੯:੩ (1408) 
ਬਸਾਇਆ- 
“ਚਰਨ ਕਮਲ ਗੁਰ ਰਿਦੈ ਬਸਾਇਆ। (ਵਸਾਇਆ) 
-ਗਉ ੫, ੧੧੨”, ੧:੨ (202) 
“ਬਿਨੁ ਠਾਹਰ ਨਗਰੁ ਬਸਾਇਆ। ” (ਵਸਾ ਦਿਤਾ) 
-ਸੋਰ ਕਬ, ੬, ੨:੪ (655) 
ਬਸਾਈ- 
“ਹਰਿ ਕੀ ਕਥਾ ਰਿਦ ਮਾਹਿ ਬਸਾਈ। (ਵਸਾਈ, ਸਥਿਤ ਕੀਤੀ) 
-ਗਉ ੫, ੧੪੬, ੨:੧ (195) 





2924 


“ਇਆ ਮੰਦਰ ਮਹਿ ਕੌਨ ਬਸਾਈ। (ਵਸਦਾ ਹੈ) 
-ਗੋਂਡ ਕਬ, ੫, ੧":੧ (871) 
ਬਸਾਈਐ- 
“ਨਾਮੁ ਪਦਾਰਥੁ ਮਨਹਿ ਬਸਾਈਐ। ”(ਵਸਾਈਐ, ਸਥਿਤ ਕਰੀਏ) 
-ਗਉ ਕਬ, ੭੧, ੧੨ (339) 
ਬਸਾਏ- 
“ਕੁਸਲ ਖੇਮ ਪੁਭਿ ਆਪਿ ਬਸਾਏ। ” (ਵਸਾਈ, ਵਰਤਾਈ, ਸਥਿਤ ਕੀਤੀ) 
-ਗਉ ੫. ੧੫੮, ੧”:੨ (197) 
(2) ਵਸ ਚਲਣਾ, ਜ਼ੋਰ ਚਲਣਾ, ਪੇਸ਼ ਜਾਣਾ 
“ਜੰਮਣੁ ਮਰਣਾ ਮਿਟਿ ਗਇਆ ਕਾਲੈ ਕਾ ਕਿਛੁ ਨ ਬਸਾਇ। ”? 
-ਸੋਰ ੪, ਵਾਰ ੨੪ਸ, ੩, ੧:੨ (651) 
“ਮੇਰੋ ਚਪਲ ਬੁਧਿ ਸਿਉ ਕਹਾ ਬਸਾਇ। ” 
-ਬਸੰ ਕਬ, ੫. ੧":੨ (1194) 
“ਐਸੇ ਘਰ ਹਮ ਬਹੁਤ ਬਸਾਏ। ” (ਆਬਾਦ ਕੀਤੇ, ਭਾਵ ਕਈ ਜੂਨਾਂ ਭੁਗਤੀਆਂ) 
-ਗਉ ਕਬ, ੧੩, ੧":੧ (326) 
“ਕਤਹੂ ਨ ਜਾਏ ਘਰਹਿ ਬਸਾਏ । ”(ਟਿੱਕ ਗਿਆ, ਵਸ ਗਿਆ) 
-ਕਾਨ ੫. ੪੬, ੧੯੨ (1307) 
ਹੋਰ ਰੂਪ: 
ਬਸਾਈ- 
“ਰਤਨੁ ਗਿਆਨੁ ਸਭ ਕੋ ਹਿਰਿ ਲੀਨਾ ਤਾ ਸਿਉ ਕਛੁ ਨ ਬਸਾਈ। ”” (ਵਸ/ਜੋਰ 
ਚਲਣਾ) 
-ਗਉਂ ੯, ੪, ੧:੨ (219) 


“ਨਾਮੁ ਪਦਾਰਥੁ ਹੋਇ ਸਕਾਰਥੁ ਹਿਰਦੈ ਚਰਨ ਬਸਾਹਿ। ”” 
-ਆਸਾ ੫, ੧੪੬, ੧:੧ (407) 
ਬਸਾਹਿਗਾ=---- ਵਸ ਚਲੇਗਾ, ਜ਼ੋਰ ਚਲੇਗਾ 
“ਜਉ ਜਮੁ ਆਇ ਕੇਸ ਗਹਿ ਪਟਕੈ ਤਾ ਦਿਨ ਕਿਛੁ ਨ ਬਸਾਹਿਗਾ। ”? 
-ਮਾਰੂ ਕਬ, ੧, ੨:੧ (1106) 


“ਭੈ ਭੰਜਨ ਪ੍ਰਭ ਮਨਿ ਨ ਬਸਾਹੀ। ? 


-ਗਉ ੫, ੧੫੬, ੧”:੧ (197) 
“ਜਾ ਕੈ ਮਨਿ ਤਨਿ ਨਾਮੁ ਬਸਾਹੀ। ” (ਵਸਿਆ ਹੈ) 
-ਗਉ ੫. ਬਾਅ ੫੬:੨ (257) 


-ਗਉ ੫. ਸੁਖ ੧੭, ੨੫ (285) 





ਪੀ 


ਬਸਾਨੀ- 
“ਤਿਨ ਹਰਿ ਹਿਰਦੈ ਬਾਸੁ ਬਸਾਨੀ ਛੂਟਿ ਗਈ ਮੁਸਕੀ ਮੁਸਕਾਕ। ”(ਵਸ ਗਈ) 
-ਕਾਨ ੪, ੪, ੩:੨ (1295) 


-ਸਵ ੫, ਕਲ ੧:੧੦ (1407) 


“ਧੰਨਿ ਸੁ ਥਾਨੁ ਧੰਨਿ ਓਇ ਭਵਨਾ ਜਾ ਮਹਿ ਸੰਤ ਬਸਾਰੇ। ? 
-ਧਨਾ ੫. ੪੦, ੨੯੧ (681) 


“ਹਰਿ ਸੇਵਉ ਹਰਿ ਰਿਦੈ ਬਸਾਵਉ ਹਰਿ ਪਾਇਆ ਸਤ ਸੰਗਾ। ” 
-ਸਾਰ ੫, ੩੦, ੧:੧ (1210) 


“ਸੁਨਿ ਉਪਦੇਸੁ ਹਿਰਦੈ ਬਸਾਵਹੁ। ” 
-ਗਉ ੫. ਸੁਖ ੨੨, ੫:੯ (293) 


“ਕਿਨਕਾ ਏਕੁ ਜਿਸੁ ਜੀਅ ਬਸਾਵੈ । ? 
-ਗਉ ੫, ਸੁਖ ੧, ੧:੭ (262) 


(1) ਕਾਬੂ ਵਿਚ, ਵਸ ਵਿਚ 
“ਕਾਮ ਕ੍ਰੋਧ ਮੋਹ ਬਸਿ ਪ੍ਰਾਨੀ ਹਰਿ ਮੂਰਤਿ ਬਿਸਰਾਈ। ” 
-ਗਉਂ ੯, ੨, ੧:੧ (219) 
(2) ਨਿਵਾਸ ਕਰੇ, ਵਾਧਾ ਕਰੇ 
“ਅੰਤਰਿ ਮਨ ਤਨ ਬਸਿ ਰਹੇ ਈਤ ਊਤ ਕੇ ਮੀਤ। ”” 
-ਗਉ ੫. ਬਾਅ ੧੫ਸ:੧ (253) 
“ਸੋਈ ਬਸਿ ਰਸਿ ਮਨ ਮਿਲੇ ਗੁਨ ਨਿਰਗੁਨ ਏਕ ਬਿਚਾਰ। (ਵਸ ਕੇ) 
-ਗਉ ਕਬ, ਅਸ ੧, ੭:੨ (346) 
“ਮਨਿ ਤਨਿ ਬਸਿ ਰਹੇ ਮੇਰੇ ਪ੍ਰਾਨ। ” 
-ਜੈਤ ੫, ੧੧, ੧":੧ (702) 


ਹੋਰ ਰੂਪ: 
ਬਸਿਓ- 
“ਜਾ ਕੈ ਰਿਦੈ ਬਸਿਓ ਹਰਿ ਨਾਮ। (ਵਸਾਇਆ ਹੈ) 


-ਗਉ ੫. ੧੫੬, ੨:੧ (197) 

“ਮਨ ਕਾਮਨਾ ਤੀਰਥ ਜਾਇ ਬਸਿਓ ਸਿਰਿ ਕਰਵਤ ਧਰਾਏ । (ਭਾਵ ਜਾ ਰਿਹਾ) 
-ਸੋਰ ੫, ਅਸ ੩, ੩੯੧ (642) 

“ਤੋਰੇ ਭਰੋਸੇ ਮਗਹਰ ਬਸਿਓ ਮੇਰੇ ਤਨ ਕੀ ਤਪਤਿ ਬੁਝਾਈ । (ਨਿਵਾਸ ਕੀਤਾ) 
-ਰਾਮ ਕਬ, ੩, ੨੯੧ (969) 





2926 


ਬਸਿਆ- 


-ਮਾਝ ੫, ੧੨, ੪:੩ (98) 
ਬਸਿਸਟਿ ---- ਇਕ ਵੈਦਕ ਰਿਸ਼ੀ ਜੋ ਰਾਮਮੰਦਰ ਜੀ ਦਾ ਗੁਰੂ, ਵੇਦਾਂਤ ਦਾ ਪ੍ਰਚਾਰਕ ਸੀ। 
“ਗੁਰ ਮੁਖਿ ਬਸਿਸਟਿ ਹਰਿ ਉਪਦੇਸੁ ਸੁਣਾਈ। ” 
-ਵਡ ੪, ਵਾਰ ੧੩:੩ (591) 
ਬਸੀਅਲੇ ---- ਵਸਦੇ ਹਨ 
“ਏਕ ਨਗਰੀ ਪੰਚ ਚੋਰ ਬਸੀਅਲੇ ਬਰਜਤ ਚੋਰੀ ਧਾਵੈ । ? 
-ਗੂਜ ੧, ਅਸ ੧, ੧:੧ (503) 


“ਜਾਗਨ ਤੇ ਸੁਪਨਾ ਭਲਾ ਬਸੀਐ ਪ੍ਰਭ ਸੰਗਿ। ” 
-ਬਿਲਾ ੫, ੬੧, ੧੯੨ (816) 


“ਤਾਹਿ ਕਹਾ ਪਰਵਾਹ ਕਾਹੂ ਕੀ ਜਾ ਕੈ ਬਸੀਸਿ ਧਰਿਓ ਗੁਰਿ ਹਥੁ। ” 
-ਸਵ ੪, ਮਥੁ ੭:੪ (1405) 


“ਸਭ ਨਾਰ ਮਹਿ ਪ੍ਰਾਨੀ ਊਤਮੁ ਹੋਂਵੈ ਰਾਮ ਨਾਮੈ ਬਾਸੁ ਬਸੀਜੈ। ” 


-ਕਲਿ ੪, ਅਸ ੪, ੪੨ (1325) 


“ਹਰਿ ਅਗਮ ਅਗੋਚਰੁ ਪਾਰਬ੍ਰਹਮੁ ਹੈ ਮਿਲਿ ਸਤਿਗੁਗ ਲਾਗਿ ਬਸੀਠਾ। ” 
-ਗਉ ੪, ੬੧, ੨:੧ (171) 


“ਹਰਿ ਆਪਨੀ ਕ੍ਰਿਪਾ ਕਰੀ ਆਪਿ ਗ੍ਰਿਹਿ ਆਇਓ ਹਮ ਹਰਿ ਕੀ ਗੁਰ ਕੀਈ ਹੈ 
ਬਸੀਠੀ ਹਮ ਹਰਿ ਦੇਖੇ ਭਈ ਨਿਹਾਲ ਨਿਹਾਲ ਨਿਹਾਲ ਨਿਹਾਲ। ” 
-ਨਟ ੪, 2, ੧੨ (977) 
ਵਿਚੋਲਾ 
“ਆਪੇ ਮੋਤੀ ਊਜਲੋ ਆਪੇ ਭਗਤ ਬਸੀਠੁ । ” 
-ਸਿਰੀ ੧, ਅਸ ੩, ੨੨ (54) 


“ਬਸੁ ਜਲ ਨਿਤ ਨ ਵਸਤ ਅਲੀਅਲ ਮੇਰ ਚਚਾ ਗੁਨ ਰੇ। ” 
-ਮਾਰੂ ੧, ੪, ੨:੧ (990) 
(2) ਵਸ, ਜ਼ੋਰ 
“ਹਉ ਨਾਹੀ ਨਾਹੀ ਕਿਛੁ ਮੇਰਾ ਨ ਹਮਰੋ ਬਸੁ ਚਾਰੀ। ”” 
-ਸਾਰ ੫, ੫੯, ੨:੧ (1216) 





4 


ਬਸੁਅ ਰੋਮਾਵਲਿ ਧਰਤੀ ਦੀ ਰੋਮਾਵਲੀ ਭਾਵ ਬਨਸਪਤੀ 
“ਘਨਹਰ ਬੂੰਦ ਬਸੁਅ ਰੋਮਾਵਲਿ ਕੁਸਮ ਬਸੰਤ, ਗਨੰਤ ਨ ਆਵੈ । ? 
ਹੁ -ਸਵ ੩, ੨੨੧ (1396) 
(ਮਹਾਨਕੋਸ਼ ਅਰਥ “ਗਾਂ” ਤੇ ਭੇਡ ਦੇ ਰੋਮ” ਕਰਦਾ ਹੈ) 


“ਨਖਿਅਤ੍ਰ ਸਸੀਅਰ ਸੂਰ ਧਿਆਵਹਿ ਬਸੁਧ ਗਗਨਾ ਗਾਵਏ। ”” 
-ਆਸਾਂ ੫, ਛੰਤ ੫, ੩:੩ (456) 


“ਬੂਡਾ ਬੰਸੁ ਕਬੀਰ ਕਾ ਉਪਜਿਓ ਪੂਤੁ ਕਮਾਲੂ। ” 
-ਸਲੋ ਕਬ, ੧੧੫:੧ (1370) 


-ਸਾਰ ੫, ੯੦, ੧":੨ (1221) 
(ਸ਼ਬਦਾਰਥ ਇਸ ਦੇ ਅਰਥ ਬਸਤ੍ਰ ਧਾਰਨ ਵਾਲਾ, ਕਾਪੜੀਆ ਕਰਦਾ ਹੈ) 


-ਗਉ ੫. ਬਾਅ ੨੪੬ (255) 


“ਜਿਉ ਬਸੁਧਾ ਕੋਊ ਖੋਦੈ ਕੋਊ ਚੰਦਨ ਲੇਪ। ” 


-ਗਉ ੫. ਸੁਖ ੮, ੧:੮ (272) 


“ਹਰਿ ਕੇ ਚਰਣ ਰਿਦੇ ਮਹਿ ਬਸੇ । ” 

-ਗਉ ੫, ੧੫੫, ੧:੧ (197) 
“ਕਹੁ ਕਬੀਰ ਲਿਵ ਲਾਗਿ ਰਹੀ ਹੈ ਜਹਾ ਬਸੇ ਦਿਨ ਰਾਤੀ । (ਵਸਦਾ ਹੈ) 

-ਗਉ ਕਬ, ੫੨, ੪:੧ (334) 


(1) ਟਿਕਾਣਾ ਕਰਨਾ, ਆਵਸਨਾ, ਟਿਕਾਉ ਕਰਨਾ, ਵਾਸਾ ਕਰਨਾ 
“ਜਾ ਕਉ ਆਏ ਸੋਈ ਬਿਹਾਝਹੁ ਹਰਿ ਗੁਰ ਦੇ ਮਨਹਿ ਬਸੇਰਾ। ”” 
-ਗਉ ੫. ਸੋਲਾ ੫, ੩:੧ (13) 


“ਕਰਿ ਕਿਰਪਾ ਪ੍ਰਭ ਰਿਦੈ ਬਸੇਰੋ । (ਵਾਸਾ ਕਰਨਾ) 
-ਕਾਨ ੫, ੨੮. ੧੧ (1303) 
(2) ਵਾਸਾ,ਟਿਕਾਣਾ, ਡੇਰਾ 
““ਜਿਸਹਿ ਸੀਗਾਰੇ ਨਾਨਕਾ ਤਿਸੁ ਸੁਖਹਿ ਬਸੇਰਾ। ” 
-ਆਸਾ ੫, ੧੧੭, ੪੨ (400) 
“ਘਰਿ ਘਰਿ ਮੰਗਲ ਗਾਵਹੁ ਨੀਕੇ ਘਟਿ ਘਟਿ ਤਿਸਹਿ ਬਸੇਰਾ । ” 
-ਜੈਤ ੫. ੪, ੧":੨ (700) 





2928 


ਹੋਰ ਰੂਪ: 
ਬਸੇਰੋ- 
“ਬਿਰਖ ਬਸੇਰੋ ਪੰਖਿ ਕੋ ਤੈਸੋ ਇਹੁ ਸੰਸਾਰੁ। (ਵਾਸਾ, ਟਿਕਾਣਾ) 
-ਗਉ ਕਬ, ੬੪, ੧:੨ (337) 


“ਸਾਰਿੰਗ ਪੀਤਿ ਬਸੈ ਜਲ ਧਾਰਾ। ”(ਮੀਂਹ ਵਸੇ) 
-ਗਉ ੪, ੪੧, ੩:੧ (164) 
(2) ਵਸਦਾ ਹੈ, ਬਸੇਰਾ ਕਰਦਾ ਹੈ 
“ਕਾਲੁ ਕੰਟਕੁ ਲੋਭੁ ਮੋਹੁ ਨਾਸੈ ਜੀਅ ਜਾ ਕੈ ਪ੍ਰਭੁ ਬਸੈ। ? 
-ਗਉ ੫. ਛੰਤ ੩, ੪:੪ (249) 
“ਸਾਧੁ ਸੰਗਤਿ ਤਉ ਬਸੈ ਜਉ ਆਪਨ ਹੋਹਿ ਦਇਆਲ। ” 
੍‌੍ -ਗਉ ੫, ਬਾਅ ੨੭:੪ (255) 
ਹੋਰ ਰੂਪ: 
ਬਸੈ- 
“ਚਰਨ ਕਮਲ ਮੇਰੇ ਹੀਅਰੇ ਬਸੈ। (ਵਸਨ, ਟਿਕਨ) 
-ਬਸੰ ਨਾਮ, ੧, ੧":੨ (1195) 
ਬਸੋ- 
“ਪੂਰਨ ਭੋਮਨ ਠਉਰ ਬਸੋ ਰਸ ਬਾਸਨ ਸਿਉ ਜੁ ਦਹੰ ਦਿਸਿ ਧਾਯਉ। ”” 
੍‌੍ -ਸਵ ੪, ਨਲ ੧੦:੩ (1400) 
(3) ਬੈਠਾ ਹੈ, ਟਿਕਿਆ ਹੈ( ਭਾਵ) 
“ਕਾਗਾ ਚੁੰਡਿ ਨ ਪਿੰਜਰਾ ਬਸੈ ਤ ਉਡਰਿ ਜਾਹਿ।” 
੍‌ -ਸਲੋ ਫਰ, ੯੨੦੧ (1382) 


“ਕਾਮੁ ਕ੍ਰੋਧੁ ਦੋਇ ਕਰਹੁ ਬਸੋਲੇ ਗੋਡਹੁ ਧਰਤੀ ਭਾਈ। ”” 
-ਬਸੰ ੧, ੯, ੩:੧ (1171) 


-ਸਸ ੫, ੧੩:੩ (1355) 


-ਸਲੋ ਫਰ, ੯੭੨ (1383) 


“ਪੰਡਿਤ ਵਖਾਣਹਿ ਪੋਥੀਆ ਸਿਧ ਬਹਹਿ ਦੇਵ ਸਥਾਨਿ। ” 

-ਸਿਰੀ ੧, ਅਸ ੧੭, ੨੨ (64) 
“ਜਤੀ ਸਦਾਵਹਿ ਜੁਗਤਿ ਨ ਜਾਣਹਿ ਛਡਿ ਬਹਹਿ ਘਰ ਬਾਰੁ । (ਬੈਠਦੇ ਭਾਵ ਦਿੰਦੇ 
ਹਨ) 





2929 


-ਆਸਾਂ ੧, ਵਾਰ ੧੧ਸ, ੧, ੨੮ (469) 
ਹੋਰ ਰੂਪ: 


“ਕਾਮ ਕ੍ਰੋਧ ਸੰਗਿ ਕਬਹੁ ਨ ਬਹਹੁ । (ਬੈਠੋ) 


-ਗਉ ਕਬ, ੫:੨ (343) 
ਮਹਿਕਾਰ, ਖੁਸ਼ਬੁ 


“ਧਰਮੁ ਫੁਲੁ ਫਲੁ ਗੁਰਿ ਗਿਆਨੁ ਦ੍ਿੜਾਇਆ ਬਹਕਾਰ ਬਾਸੁ ਜਗਿ ਦੀਜੈ। ” 
-ਕਲਿ ੪, ਅਸ ੪, ੫:੨ (1325) 
ਬਹਕਾਰਿ ---- ਮਹਿਕ ਦੀ /ਫੈਲਦੀ ਹੈ 
-ਮਲਾ ੩, ੯, ੩:੧ (1261) 
ਬਹਕਾਰੁ- ਮਹਿਕ ਖਿਲਾਰਨਾ 
“ਤੀਰਥਿ ਨਾਵਹਿ ਅਰਚਾ ਪੂਜਾ ਅਗਰ ਵਾਸੁ ਬਹਕਾਰੁ । ” 
-ਆਸਾ ੧, ਵਾਰ ੬ਸ, ੧, ੧:੪ (465) 


“ਅਉਗੁਣਵੰਤੀ ਗੁਣੁ ਕੋ ਨਹੀ ਬਹਣਿ ਨ ਮਿਲੈ ਹਦੂਰਿ। ” 
-ਸਿਰੀ ੩, ੫੯, ੨:੧ (37) 


““ਸਾਠ ਸੂਤ ਨਵ ਖੰਡ ਬਹਤਰਿ ਪਾਟੁ ਲਗੋ ਅਧਿਕਾਈ। ” 
-ਗਉ ਕਬ, ੫੪, ੧:੨ (335) 


“ਬਹੰਤਿ ਅਗਾਹ ਤੋਯੰ ਤਰੰਗੰ ਦੁਖੰਤ ਗੁਰ ਚਿੰਤਾ ਜਨਮੰਤ ਮਰਣਹ। ” 
-ਸਸ ੫, ੨੭੪੨ (1355) 
“ਨਾਮ ਬਿਹੂਣ ਬਿਖਮਤਾ ਨਾਨਕ ਬਹੰਤਿ ਜੋਨਿ ਬਾਸਰੋ ਰੈਣੀ। (ਵਹਿੰਦਾ ਭਾਵ 
ਭਟਕਦਾ ਫਿਰਦਾ) 
-ਗਾਥਾ ੫, ੮:੨ (1360) 
ਵਗਦੀ, ਵਹਿੰਦੀ 
““ਬਹਤੀ ਮਨਸਾ ਰਾਖਹੁ ਬਾਂਧਿ। ” 
-ਗਉ ਕਬ, ਥਿਤੀ ੧੦:੨ (343) 
ਬਹਦਿਆ ---- ਬੈਠਦਿਆਂ 
“ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮ ਧਿਆਵੈ। ” 
-ਗਉ ੪, ਵਾਰ ੧੧ਸ, ੪, ੨:੪ (305) 
ਹੋਰ ਰੂਪ: 
ਬਹੰਦਿਆ- 
“ ਉਠੰਦਿਆ ਬਹੰਦਿਆ ਸਵੰਦਿਆ ਸੁਖੁ ਸੋਇ। ”? 





2930 


-ਗਉ ੫. ਵਾਰ ੧੩, ੫, ੧:੧ (321) 


“ਝੰਡੀ ਪਾਇ ਬਹਨਿ ਨਿਤਿ ਮਰਣੈ ਦੜਿ ਦੀਬਾਣਿ ਨ ਜਾਹੀ। ? 
-ਮਾਝ ੧, ਵਾਰ ੨੬ਸ, ੧, ੧:੮ (149) 


“ਕਬੀਰ ਮੁਲਾਂ ਮੁਨਾਰੇ ਕਿਆ ਚਢਹਿ ਸਾਂਈ ਨ ਬਹਰਾ ਹੋਇ।” 
-ਸਲੋ ਕਬ, ੧੮੪੧ (1374) 


ਬਹਰੇ- 
“ਬਹਰੇ ਕਰਨ ਅਕਲਿ ਭਈ ਹੋਛੀ ਸਬਦ ਸਹਜੁ ਨਹੀ ਬੂਝਿਆ। ” 
-ਭੈਰ ੧, ੩, ੩:੧ (1126) 


(ਫਾ. ਬਹਿਲ) ਅਰਪਨ,ਭੇਟਾ 


“ਪ੍ਰਾਨ ਮਨੁ ਧਨੁ ਸੰਤ ਬਹਲ। ”” 
-ਮਾਲੀ ੫, ੪, ੧:੪ (987) 


“ਉਦਰੈ ਕਾਰਣਿ ਆਪਣੇ ਬਹਲੇ ਭੇਖ ਕਰੇਨਿ। ” 
-ਰਾਮ ੩, ਵਾਰ ੬ਸ, ੩, ੨੨ (949) 


“ਆਪ ਡੁਬੇ ਚਹੁ ਬੇਦ ਮਹਿ ਚੇਲੇ ਦੀਏ ਬਹਾਇ। ” 
-ਸਲੋ ਕਬ, ੧੦੪੨ (1370) 


(ਫਾ.ਬਹਾਨਾ) ਹੀਲ ਹੁਜਤ, ਦਲੀਲ, ਪਜ 


“ਸਾਹਿਬ ਤੇ ਸੇਵਕੁ ਸੇਵ ਸਾਹਿਬ ਤੇ ਕਿਆ ਕੋ ਕਹੈ ਬਹਾਨਾ। ? 
-ਬਿਲਾ ੩, ੩, ੧:੧ (797) 


“ਕਰਉ ਅਢਾਈ ਧਰਤੀ ਮਾਂਗੀ ਬਾਵਨ ਰੂਪਿ ਬਹਾਨੈ। ” 
-ਪ੍ਰਭਾ ੧, ਅਸ ੪, ੩੯੧ (1344) 


ਬਹਾਲਹਿ ---- ਬੈਠਾਏ 
“ਜੇ ਪਾਸਿ ਬਹਾਲਹਿ ਤਾ ਤੁਝਹਿ ਅਰਾਧੀ ਜੇ ਮਾਰਿ ਕਢਹਿ ਭੀ ਧਿਆਈ। ” 
-ਸੂਹੀ ੪, ਅਸ ੧, ੮:੧ (757) 
“ਤੂ ਆਪੇ ਮੇਲਿ ਬਹਾਲਹਿ ਪਾਸਿ। ”(ਬਠਾਉਂਦਾ ਹੈ) 
-ਮਾਰੁ ੩, ਸੋਲਾ ੨੩, ੧੦੨੨ (1067) 
ਬਹਾਲਿਅਨੁ --- ਬੈਠਾਇਆ ਹੈ 
“ਹਰਿ ਭਗਤਾ ਨੋ ਦੇਇ ਅਨੰਦੁ ਥਿਰੁ ਘਰੀ ਬਹਾਲਿਅਨੁ । ”” 
-ਸਿਰੀ ੪, ਵਾਰ ੧੯:੩ (90) 


ਬਹਾਲਿਆ --- ਬੈਠਾਇਆ 





2931 


“ਅਗੋ ਦੇ ਸਦਿਆ ਸਤੈ ਦੀ ਭਿਖਿਆ ਲਏ ਨਾਹੀ ਪਿਛੋ ਦੇ ਪਛੁ ਤਾਇ ਕੈ ਆਣਿ 
ਤਪੈ ਪੁਤੁ ਵਿਚਿ ਬਹਾਲਿਆ। ”? 
-ਗਉ ੪, ਵਾਰ ੩੦ਸ, ੪, ੧:੨ (315) 
ਬੈਠਾਈ 
“ਧਰਮ ਕਲਾ ਹਰਿ ਬੰਧਿ ਬਹਾਲੀ। ” (ਭਾਵ ਪਕੀ ਕੀਤੀ) 
-ਆਸਾਂ ੫, ੧੦੧, ੩੦੨ (396) 
“ਗੁਰ ਅੰਗਦ ਦੀ ਦੋਹੀ ਫਿਰੀ ਸਚੁ ਕਰਤੈ ਬੰਧਿ ਬਹਾਲੀ। (ਭਾਵ ਪਕੀ/ਪੁਸ਼ਟੀ ਕਰ 
ਦਿਤੀ) 
-ਰਾਮ ਬਸ, ਵਾਰ ੩:੪ (967) 
ਬਹਾਲੀਓਨੁ --- ਬੈਠਾਇਆ 
“ਸਭੇ ਗਲਾ ਆਪਿ ਥਾਟਿ ਬਹਾਲੀਓਨੁ । ” 
-ਸੋਰ ੪, ਵਾਰ ੨੮੧ (653) 
ਬੈਠਾਏ ਜਾਂਦੇ ਹਨ 
“ਹਰਿ ਕੈ ਤਖਤਿ ਬਹਾਲੀਐ ਨਿਜ ਘਰਿ ਸਦਾ ਵਸੀਜੈ । ” 
-ਗੂਜ ੩, ਵਾਰ ੧੬:੪ (515) 
ਬੈਠਾਵੇ 
“ਜੇ ਰਾਜਿ ਬਹਾਲੇ ਤਾ ਹਰਿ ਗੁਲਾਮੁ ਘਾਸੀ ਕਉ ਹਰਿ ਨਾਮੁ ਕਢਾਈ। ” 
-ਗਉ ੪, ੪੬, ੪:੨ (166) 
ਹੋਰ ਰੂਪ: 


ਬਹਾਲੈ- 
“ਆਪੇ ਸੰਗਤਿ ਸਦਿ ਬਹਾਲੈ ਆਪੇ ਵਿਦਾ ਕਰਾਵੈ । ” 
-ਬਿਹਾ ੪, ਵਾਰ ੬:੪ (551) 


ਰੋੜ੍ਹ ਦਿੱਤੇ, ਵਹਾ ਕੇ ਲੈ ਗਿਆ 
“ਗ੍ਰਿਹ ਬਾਲੂ ਨੀਰਿ ਬਹਾਵਨੇ । ” 
-ਗਉ ੫, ੧੪੨”, ੩:੨ (211) 


(1) ਬੈਠ ਕੇ 
“ਮੰਨੇ ਕਾ ਬਹਿ ਕਰਨਿ ਵੀਚਾਰੁ । ? 
-ਜਪੁਂ ੧, ੧੨੯੪ (3) 

(2) ਵਹਿ, ਰੁੜ੍ਹ 
“ਕਬੀਰ ਨਿਗੁਸਾਂਏ ਬਹਿ ਗਏ ਥਾਂਘੀ ਨਾਹੀ ਕੋਇ। ” 

-ਸਲੋ ਕਬ, ੫੧:੧ (1367) 
(3) ਭਾਵ ਰਹਿ (ਗਏ), ਕੰਮ ਕਰਨੋ ਹੱਟ ਗਏ 
“ਚਬਣ ਚਲਣ ਰਤੰਨ ਸੇ ਸੁਣੀਅਰ ਬਹਿ ਗਏ । ”” 

-ਸਲੋ ਫਰ, ੭੭:੧ (1381) 





ਉਤ 


-ਸਸ ੫. ੧੧੨ (1354) 
ਬੈਠਾ, ਧਮਕਿਆ 
“ਫਰੀਦਾ ਦੁਹੁ ਦੀਵੀ ਬਲੰਦਿਆ ਮਲਕੁ ਬਹਿਠਾ ਆਇ। ”? 
-ਸਲੋ ਫਰ, ੪੮:੧ (1380) 
-<- ਬੈਠਿਆਂ 
“ਜਿਸੁ ਪਾਸਿ ਬਹਿਠਿਆ ਸੋਹੀਐ ਸਭਨਾ ਦਾ ਵੇਸਾਹੁ। ? 
-ਸਲੋ ੫, ੨੨੨ (1426) 


“ਜਿਥੈ ਡਿਠਾ ਮਿਰਤਕੋ ਇਲ ਬਹਿਠੀ ਆਇ। ”? 

-ਗਉ ੫. ਵਾਰ ੧੭ਸ, ੫, ੨:੨ (322) 
ਹੋਰ ਰੂਪ: 
ਬਹਿਠੀਆ- 
“ਇਕੁ ਲਖੁ ਲਹਨ੍ਿ ਬਹਿਠੀਆ ਲਖੁ ਲਹਨਿ ਖੜੀਆ। ”” 

-ਆਸਾ ੧, ਅਸ ੧੧, ੩੯੧ (417) 

ਬੈਠੇ 
“ਦੁਇ ਪੁੜ ਚਕੀ ਜੋੜਿ ਕੈ ਪੀਸਣ ਆਇ ਬਹਿਠੁ । ” 

-ਮਾਝ ੧, ਵਾਰ ੧੧ਸ, ੧, ੧:੩ (142) 


“ਅੰਬਰਿ ਕੂੰਜਾ ਕੁਰਲੀਆ ਬਗ ਬਹਿਠੇ ਆਇ। ” 


-ਸੂਹੀ ੧, ਕੁਚ ੧:੧੧ (762) 


“ਬੀਰ ਚਲੇ ਘਰਿ ਆਪਣੈ ਬਹਿਣ ਬਿਰਹਿ ਜਲਿ ਜਾਇ। ”” 
-ਰਾਮ ੧, ਓਅੰ ੪੦੨ (935) 


“ਸਗਲਿਆ ਕੀ ਹਉ ਬਹਿਨ ਭਾਨਜੀ ਜਿਨਹਿ ਬਰੀ ਤਿਸੁ ਚੇਰੀ।” 
-ਆਸਾ ਕਬ, ੪, ੨੨ (476) 
ਵਹਿ ਗਈ, ਰੁੜ ਗਈ 
“ਦਰਸਨੁ ਪੇਖਿ ਮੇਰਾ ਮਨੁ ਮੋਹਿਓ ਦੁਰਮਤਿ ਜਾਤ ਬਹੀ। ” 
-ਸਾਰ ੫, ੧੦੯, ੧":੨ (1225) 
ਬਾਹੀਆਂ, ਲਚਕੀਲੀਆਂ ਡਾਂਗਾਂ ਜਿਨ੍ਹਾਂ ਨਾਲ ਭਾਰ ਲਾਹਿਆ ਜਾਂਦਾ ਹੈ 
“ਨਉ ਬਹੀਆਂ ਦਸ ਗੋਨਿ ਆਹਿ। ”” 
-ਬਸੰ ਕਬ, ੬, ੧:੩ (1194) 


“ਸਤੀ ਪਹਿਰੀ ਸਤੁ ਭਲਾ ਬਹੀਐ ਪੜਿਆ ਪਾਸਿ। ”” 
-ਮਾਝ ੧, ਵਾਰ ੧੮ਸ, ੨, ੧੯ (146) 





ਨ 


“ਕਬੀਰ ਜਿਹ ਮਾਰਗਿ ਪੰਡਿਤ ਗਏ ਪਾਛੈ ਪਰੀ ਬਹੀਰ। ”” 
-ਸਲੋ ਕਬ, ੧੬੫:੧ (1373) 


“ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤਿ ਸਾਸਤ ਜੀ ਕਰਿ ਕਿਰਿਆ ਖਟੁ 


-ਆਸਾ ੪, ਸੋਪੁ ੧, ੪:੪ (11) 


“ਬਸਤ੍ਰ ਬਿਭੂਖਨ ਸੁਖ ਬਹੁਤ ਬਿਸੇਖੈ । ” 
-ਆਸਾ ੫, ੧੧, ੨੧ (373) 
ਹੋਰ ਰੂਪ: 
ਬਹੁਤਾ- 
“ਬਹੁਤਾ ਕਹੀਐ ਬਹੁਤਾ ਹੋਇ। ”” 
-ਜਪੁ ੧, ੨੪:੧੦ (5) 


ਬਹੁਤੀ- 
“ਦੂਜੈ ਭਾਇ ਦੁਖੁ ਲਾਇਦਾ ਬਹੁਤੀ ਦੇਇ ਸਜਾਇ। ” 


-ਸਿਰੀ ੩, ੫੧, ੪੨ (33) 


-ਜਪੁ ੧, ੩੬੪ (7) 


ਵਧੇਰੇ, ਬਹੁਤਾ 
“ਜੇ ਬਹੁਤੇਰਾ ਪੜਿਆ ਹੋਵਹਿ ਕੋ ਰਹੈ ਨ ਭਰੀਐ ਪਾਈ। ” 
-ਸਿਰੀ ੧, ੨੮, ੨੨ (24) 
ਹੋਰ ਰੂਪ: 
ਬਹੁਤੇਰਿਆ- 
“ਬਿਲਲਾਟ ਕਰਹਿ ਬਹੁਤੇਰਿਆ ਪਿਆਰੇ ਉਤਰੈ ਨਾਹੀ ਸੂਲ। ” 
-ਸੋਰ ੫, ਅਸ ੨, ੪:੩ (641) 
ਬਹੁਤੇਰੀ- 
“ਬਹੁਤੇਰੀ ਥਾਈ ਰਲਾਇ ਰਲਾਇ ਦਿਤਾ ਉਘੜਿਆ ਪੜਦਾ ਅਗੈ ਆਇ ਖਲੋਹਾ। ”” 
(ਬਹੁਤ ਸਾਰੀਆਂ) 
-ਰਾਮ ੫, ਵਾਰ ੭ਸ, ੫, ੨੮ (960) 
ਬਹੁਤੇਰੇ- 
“ਹਰਿ ਇਕਸੁ ਹਥਿ ਆਇਆ ਵਰਸਾਣੇ ਬਹੁਤੇਰੇ । ” 
-ਮਾਝ ੫. ੨੨, ੪੧੧ (101) 





2934 


-ਗਉ ੪, ਵਾਰ ੩੦ਸ, ੪, ੧:੪ (315) 


““ਬਹੁਤੋ ਬਹੁਤੁ ਵਖਾਣੀਐ ਊਚੋ ਉਚਾ ਥਾਉ। ” 


-ਸਿਰੀ ੫, ੭੭, ੪੧ (44) 


ਬਹੁਬਿਧਿ ---- ਕਈ ਤਰ੍ਹਾਂ ਦੇ, ਕਈ ਪ੍ਰਕਾਰ ਦੇ 
“ਆਪੇ ਬਹੁ ਬਿਧਿ ਰੰਗੁਲਾ ਸਖੀਏ ਮੇਰਾ ਲਾਲੂ । ” 
-ਸਿਰੀ ੧, ੨੫, ੩:੧ (23) 
ਹੋਰ ਰੂਪ: 
ਬਹੁਬਿਧੀ- 
“ਰੰਗ ਤਮਾਸੇ ਬਹੁ ਬਿਧੀ ਚਾਇ ਲਗਿ ਰਹਿਆ। ? 
-ਸਿਰੀ ੫, ਅਸ ੨੬, ੬:੩ (70) 


(1) ਕਈ ਰੰਗਾਂ ਵਾਲਾ, ਬਹੁ ਪੱਖੀ, ਬਹੁ ਪਰਤੀ, ਕਈ ਤਰ੍ਹਾਂ ਦੇ, ਅਨੇਕਤਾ ਦਾ ਧਾਰਨੀ 
“ਇਹ ਮਨੂਆ ਖਿਨੁ ਨ ਟਿਕੈ ਬਹੁ ਰੰਗੀ ਦਹ ਦਹ ਦਿਸਿ ਚਲਿ ਚਲਿ ਹਾਢੇ । ” 
-ਗਉ ੪, ੫੯, ੧:੧ (171) 
“ਬਹੁ ਰੰਗੀ ਰਸ ਭੋਗਿਆ ਸਬਦਿ ਰਹੈ ਨਿਰਬਾਣੁ । ” (ਕਈ ਤਰ੍ਹਾਂ ਦੇ) 
-ਬਿਹਾ ੫, ਵਾਰ ੬ਸ, ੩, ੨:੩ (550) 
“ਏਕੋ ਰੂਪ ਏਕੋ ਬਹੁ ਰੰਗੀ ਸਭੁ ਏਕਤੁ ਬਚਨਿ ਚਲਾਵੈਗੋ । ” 
-ਕਾਨ ੪, ਅਸ ੪, ੪੧੨ (1310) 
ਹੋਰ ਰੂਪ: 
ਬਹੁ-ਰੰਗੇ- 
“ਹੈਵਰ ਗੈਵਰ ਬਹੁ ਰੰਗੇ ਕੀਏ ਰਥ ਅਥਾਕ । (ਅਨੇਕ ਪ੍ਰਕਾਰ ਦੇ) 
-ਸਿਰੀ ੫, ੭੧, ੨੨ (42) 
(2) ਬਹੁ ਰੰਗੀ ਜੀਵ, ਖੁਸ਼ੀਆਂ ਮਾਨਣ ਵਾਲੇ ਜੀਵ 
“ਰਸਿ ਰਸਿ ਭੋਗ ਕਰਹਿ ਬਹੁਰੰਗੀ। ”” 
-ਗਉ ੫, ੮੨, ੪:੨ (180) 


“ਨਿਜਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ। ”” 
-ਗਉ ੫, ੫. ੩:੨ (13) 


ਬਹੁਰੀਆ ---- ਪਤਨੀ, ਵਹੁਟੀ, ਇਸਤ੍ਰੀ, ਬਹੁ 


“ਹਰਿ ਮੇਰੋ ਪਿਰੁ ਹਉ ਹਰਿ ਕੀ ਬਹੁਰੀਆ। ” 
-ਆਸਾ ਕਬ, ੩੦, ੧":੧ (483) 


ਬਹੁਰੂਪੀਏ/ਅਨੇਕ ਰੂਪ ਧਾਰਨ ਵਾਲੇ(ਫਕੀਰ) 


“ਇਕ ਸਬਦੀ ਬਹੁ ਰੂਪਿ ਅਵਧੂਤਾ। ”” 
-ਸਿਰੀ ੫, ੨੭, ੫੯੧ (71) 





ਰਤ 


“ਸਚੀ ਨਦਰਿ ਨਿਹਾਲੀਐ ਬਹੁੜਿ ਨ ਪਾਂਵੈ ਤਾਉ। ” 

-ਸਿਰੀ ੧, ੧੫, ੨੩ (19) 
“ਇਕੁ ਖਿਨੁ ਹਿਰਦੈ ਸਾਂਤਿ ਨ ਆਵੈ ਜੋਗੀ ਬਹੁੜਿ ਬਹੁੜਿ ਉਠਿ ਧਾਂਵੈ 
ਜੀਉ। (ਮੁੜ ਮੁੜ) 

-ਮਾਝ ੫, ੧੨, ੩੩ (98) 
“ਹੋਇ ਦਾਸ ਦਾਸੀ ਤਜਿ ਉਦਾਸੀ ਬਹੁੜਿ ਬਿਧੀ ਨ ਧਾਵਾ। ” 

-ਬਿਲਾ ੫, ਛੰਤ ੩, ੧੫ (847) 

(ਮਹਾਨਕੋਸ਼ ਇਥੇ ਅਰਥ “ਅਨੇਕ? ਨਾਨਾ ਕਰਦਾ ਹੈ) 


ਵਹੁਟੀ, ਪਤਨੀ 
“ਦਿਨ ਦਸ ਪਾਂਚ ਬਹੂ ਭਲੇ ਆਈ। ”” 


-ਆਸਾ ਕਬ, ੩੪, ੨:੨ (484) 


“ਜੋਗੀ ਤ ਆਸਣੁ ਕਰਿ ਬਹੈ ਮੁਲਾ ਬਹੈ ਮੁਕਾਮਿ। ? 
-ਸਿਰੀ ੧, ਅਸ ੧੭, ੨:੧ (64) 
(2) ਵਗੇ 
“ਨੈਨਹੁ ਨੀਰੁ ਬਹੈ ਤਨੁ ਖੀਨਾ ਭਏ ਕੇਸ ਦੁਧਵਾਨੀ। ”? 
-ਸੋਰ ਭੀਖ, ੧, ੧:੧ (659) 
“ਗੰਗ ਜਮੁਨ ਜਉ ਉਲਟੀ ਬਹੈ । ”” 
-ਭੈਰ ਨਾਮ, ੧੦, ੧੩੧ (1166) 


“ਸੰਤ ਪੁਸਾਦਿ ਗਾਏ ਗੁਨ ਸਾਗਰ ਜਨਮ ਜਨਮ ਕੋ ਜਾਤ ਬਹੋਰਾ। ” 
-ਗਉ ੫, ੧੨੧", ੨:੧ (208) 

(ਮਹਾਨਕੋਸ਼ ਅਰਥ “ਗੇੜ ਚੱਕਰ” ਕਰਦਾ ਹੈ) 
ਹੋਰ ਰੂਪ: 
ਬਹੋਰਿ- 
“ਕਬੀਰ ਇਹ ਤਨੁ ਜਾਇਗਾ ਸਕਹੁ ਤ ਲੇਹੁ ਬਹੋਰਿ। ” (ਮੋੜ) 

-ਸਲੋ ਕਬ, ੨੭੧ (1365) 
(1) ਮੋੜ, ਵੇਖੋ “ਬਹੋਰਾ? 
(2) ਫੇਰ, ਦੁਬਾਰਾ, ਮੁੜਕੇ 
“ਕਾਇਆ ਹਾਂਡੀ ਕਾਠ ਕੀ ਨ ਓਹ ਚਰ੍ਰੈ ਬਹੋਰਿ। ” 

-ਸਲੋ ਕਬ, ੭੦੨ (1368) 


“ਨਾਮੇ ਕੇ ਸੁਆਮੀ ਸੀਅ ਬਹੋਰੀ ਲੰਕ ਭਭੀਖਣ ਆਪਿਓ ਰੇ। ? 
-ਸੋਰ ਨਾਮ, ੨, ੪੨ (657) 





2936 


“ਅਮਰਾਪੁਰ ਬਾਸਾ ਕਰਹੁ ਹਰਿ ਗਇਆ ਬਹੋਰੈ ਬਿਤ । ” 
-ਸਲੋ ਕਬ, ੧੬੩:੨ (1373) 


੫ 


ਮੋੜ, ਪਰਤਾ 
“ਆਪਣੀ ਕ੍ਰਿਪਾ ਕਰੇ ਹਰਿ ਮੇਰਾ ਨਾਨਕ ਲਏ ਬਹੋੜਿ। ? 
-ਗਉ ੪, ਵਾਰ ੨੫ਸ, ੩, ੨:੪ (314) 


-ਸੋਰ ੫, ੬੨, ੧:੧ (624) 
-ਸਿਰੀ ੧, ਅਸ ੧੫, ੧:੧ (62) 
-ਪ੍ਭਾ ੧, ੧੨, ੧:੨ (1330) 


-ਗਉ ੫, ਥਿਤੀ ੯:੩ (298) 


“ਜਿਹਵਾਂ ਬਕਤ ਪਾਈ ਗਤਿ ਮਤਿ । (ਰਸਨਾ ਨਾਲ ਹਰਿ ਜਸ ਆਖਦਿਆਂ) 
-ਰਾਮ ੫, ੨੮, ੪:੨ (891) 


“ਕਉਣੁ ਸੁ ਗਿਆਨੀ ਕਉਣੁ ਸੁ ਬਕਤਾ। (ਜਸ ਕਰਨ ਵਾਲਾ) 
-ਮਾਝ ੫, ਅਸ ੩੬, ੧੨ (131) 
“ਏਕ ਮਹਲਿ ਤੂੰ ਪੰਡਿਤੁ ਬਕਤਾ ਏਕ ਮਹਲਿ ਖਲੁ ਹੋਤਾ। "(ਭਾਵ ਵਖਿਆਣ ਕਰਨ 


-ਗਉ ੫. ੧੨੬", ੨:੧ (206) 


“ਜਗ ਮਹਿ ਬਕਤੇ ਦੂੁਧਾਧਾਰੀ। "(ਆਖੇ ਜਾਂਦੇ, ਅਖਵਾਉਂਦੇ) 
-ਗੋਂਡ ਕਬ, ੧੧, ੩:੩ (873) 


ਬਕਤੈ- 
“ਬਕਤੈ ਬਕਿ ਸਬਦੁ ਸੁਨਾਇਆ। ” (ਆਖਣ ਵਾਲੇ ਭਾਵ ਗੁਰੂ) 
-ਰਾਮ ਕਬ, ੧੦, ੪:੧ (972) 
ਬਕਤੋ- 
“ਬਕਤੋ ਕਰਤਾ ਬੂਝਤ ਕਰਤਾ । (ਬੋਲਣ ਵਾਲਾ) 
-ਗੋਂਡ ੫, ੧, ੨:੧ (862) 





ਤੀ 


“ਸੁਨੀਐ ਅਵਰ ਅਵਰ ਬਿਧਿ ਬੁਝੀਐ ਬਕਨ ਕਥਨ ਰਹਤਾ। ”” 
-ਗੂਜ ੫, ੧੧, ੧%:੨ (498) 


-ਸੋਰ ੫, ੩, ੩੨ (609) 


“ਬਿਨੁ ਬਕਨੇ ਬਿਨੁ ਕਹਣ ਕਹਾਵਣ ਅੰਤਰਜਾਮੀ ਜਾਨੈ । ” 
-ਸਾਰ ੫. ੧੨੮, ੨੯੧ (1228) 


“ਫਲ ਫਿਕੇ ਫੁਲ ਬਕਬਕੇ ਕੰਮਿ ਨ ਆਵਹਿ ਪਤ। ”” 
-ਆਸਾ ੧, ਵਾਰ ੧੪ਸ, ੧, ੧:੩ (470) 
ਬਕਬਾਇਆ -- ਬਕਬਾਦ,ਫਜੂਲ ਗੱਲਾਂ 
“ਸਭੁ ਕਿਛੁ ਜਾਣੈ ਮੇਰੇ ਜੀਅ ਕਾ ਪ੍ਰੀਤਮੁ ਬਿਸਰਿ ਗਏ ਬਕਬਾਇਆ। ?” 
-ਮਾਰੂ ੫, ੧੫, ੪":੨ (1003) 


ਬਕਬਾਈ ---- ਬੇਅਰਥ ਬੋਲਣਾ, ਫਜੂਲ ਬੋਲਣਾ 
“ਜਾ ਕੈ ਬਰਤੁ ਨਾਹੀ ਨੇਮੁ ਨਾਹੀ ਨਾਹੀ ਬਕਬਾਈ। ”? 


-ਪ੍ਭਾ ੧, ੪, ੩੧ (1328) 


-ਟੋਡੀ ਨਾਮ, ੧, ੧":੧ (718) 


ਇਕ ਚੌਟੰਗਾ ਨਰ ਪਸੂ ਜਿਸ ਦੀ ਬਲੀ ਦਿਤੀ ਜਾਂਦੀ ਹੈ ਮਾਸ ਖਾਧਾ ਜਾਂਦਾ ਹੈ 
“ਕੁਹਿ ਬਕਰਾ ਰਿੰਨਿ ਖਾਇਆ ਸਭੁ ਕੋ ਆਖੈ ਪਾਇ। ?” 
-ਆਸਾ ੧, ਵਾਰ ੧ਪਸ, ੧, ੨:੪ (471) 
ਇਕ ਚੌਟੰਗੀ ਮਦੀਨ ਪਸੂ, ਬਕਰੇ ਦਾ ਇਸਤ੍ਰੀ ਲਿੰਗ 
“ਆਆਪੇ ਹੀ ਭਉ ਪਾਇਦਾ ਪਿਆਰਾ ਬੰਨਿ ਬਕਰੀ ਸੀਹੁ ਹਢਾਇਆ। ”? 
-ਸੋਰ ੪, ੪, ੨:੩ (606) 
ਬਕਰੀਦਿ ---- ਉਹ ਈਦ(ਤਿਉਹਾਰ) ਜਿਸ ਤੇ ਬਕਰੇ ਦੀ ਕੁਰਬਾਨੀ ਦੇ ਉਸ ਦੇ ਮਾਸ ਦਾ ਸੇਵਨ ਕੀਤਾ 
ਜਾਂਦਾ ਹੈ। 
“ਜਾ ਕੈ ਈਦਿ ਬਕਰੀਦਿ ਕੁਲ ਗਊ ਰੇ ਬਧੁ ਕਰਹਿ ਮਾਨੀਅਹਿ ਸੇਖ ਸਹੀਦ 
ਪੀਰਾ। ” 
-ਮਲਾ ਰਵਿ, ੨, ੨੧੧ (1293) 
ਬਾਂਕਾ, ਸਜਧਜ ਵਾਲਾ, ਸੁੰਦਰ 
“ਕਿਉ ਲੀਜੈ ਗਢੁ ਬੰਕਾ ਭਾਈ । ”(ਭਾਵ ਪਕਾ) 





2938 


-ਭੈਰ ਕਬ, ੧੭, ੧":੧ (1161) 


“ਦਰੋਗੁ ਪੜਿ ਪੜਿ ਖੁਸੀ ਹੋਇ ਬੇਖਬਰ ਬਾਦੁ ਬਕਾਹਿ। ”” 
-ਤਿਲੰ ਕਬ, ੧, ੨:੧ (727) 


-ਰਾਮ ਕਬ, ੧੦, ੪੧ (972) 


-ਗੋਂਡ ਕਬ, ੪, ੧":੨ (870) 


“ਨਹ ਸੁਣੀਐ ਨਹ ਮੁਖ ਤੇ ਬਕੀਐ ਨਹ ਮੋਹੈ ਉਹ ਡੀਠੀ। ”” 
-ਧਨਾ ੫, ੧੧, ੨:੧ (673) 


“ਪਿੰਗੁਲ ਪਰਬਤ ਪਾਰਿ ਪਰੇ ਖਲ ਚਤੁਰ ਬਕੀਤਾ। ” 
-ਬਿਲਾ ੫, ੩੭, ੧:੧ (809) 


“ਕਮਰਿ ਕਟਾਰਾ ਬੰਕੁੜਾ ਬੰਕੇ ਕਾ ਅਸਵਾਰੁ। ”? 
-ਰਾਮ ੩, ਵਾਰ ੧੯ਸ, ੧, ੩੧ (956) 


“ਕਹਾ ਸੁ ਆਰਸੀਆ ਮੁਹ ਬੰਕੇ ਐਥੈ ਦਿਸਹਿ ਨਾਹੀ। ”” 

-ਆਸਾ ੧, ਅਸ ੧੨, ੧੩ (417) 
(2) ਸੁੰਦਰ/ਬਾਂਕੇ ਪਤੀ 
“ਜਿਨ ਕੇ ਬੰਕੇ ਘਰੀ ਨ ਅਇਆ ਤਿਨ ਕਿਉ ਰੈਣਿ ਵਿਹਾਣੀ। ” 

-ਆਸਾ ੧, ਅਸ ੧੨, ੬੩ (418) 
(3) ਸੁੰਦਰ/ਬਾਂਕੇ ਘੋੜੇ 
“ਕਮਰਿ ਕਟਾਰਾ ਬੰਕੁੜਾ ਬੰਕੇ ਕਾ ਅਸਵਾਰੁ। ”? 

-ਰਾਮ ੩. ਵਾਰ ੧੯ਸ, ੧, ੩੧ (956) 


“ਆਖਣਿ ਆਥੇ ਬਕੈ ਸਭੁ ਕੋਇ। ” 
-ਆਸਾ ੩, ੪੩, ੩੧ (362) 
““ਬਕੈ ਨ ਬੋਲੈ ਹਰਿ ਗੁਣ ਗਾਵੈ । ” (ਵਾਧੂ/ਫਜੂਲ ਬੋਲੇ) 
-ਆਸਾ ੧, ਅਸ ੧, ੧੨ (411) 
“ਸਾਸਤੁ ਬੇਦੁ ਬਕੈ ਘੜੋ ਭਾਈ ਕਰਮ ਕਰਹੁ ਸੰਸਾਰੀ। (ਬੋਲਦੇ ਭਾਵ ਪਾਠ ਕਰਦੇ 
ਹੋ) 
-ਸੋਰ ੧, ਅਸ ੨, ੨੧ (635) 





ਤਤ 


“ਸਭਨਾ ਕਾ ਦਾਤਾ ਏਕੁ ਹੈ ਆਪੇ ਬਖਸ ਕਰੇਇ। ”” 
-ਸਿਰੀ ੩, ੪੨, ੪:੧ (30) 


(1) ਬਖਸ਼ਿਸ਼ ਕਰਕੇ 
“ਇਕਨਾ ਬਖਸਹਿ ਮੇਲਿ ਲੈਹਿ ਗੁਰਮਤੀ ਤੁਧੈ ਲਾਇਆ। ”? 
-ਮਾਝ ੧, ਵਾਰ ੩:੪ (139) 
(2) ਬਖਸ਼ਿਸ਼ ਕਰਦਾ ਹੈ, ਬਖਸ਼ੇ 
-ਆਸਾ ੧, ਅਸ ੯, ੨:੩ (416) 
ਬਖਸਣਹਾਰ- ਬਖਸ਼ਿਸ਼ ਕਰਨ ਵਾਲਾ 
“ਗੁਰ ਸਰਣਾਈ ਭਜਿ ਪਏ ਬਖਸੇ ਬਖਸਣਹਾਰ । ” 
-ਆਸਾ ੩, ਅਸ ੩੭, ੩੨ (430) 
ਹੋਰ ਰੂਪ: 
ਬਖਸਣਹਾਰਾ- 
“ਆਆਪਧੇ ਮੇਲਿ ਮਿਲੀਐ ਜੀਉ ਆਪੇ ਬਖਸਣਹਾਰਾ । ”(ਬਖਸ਼ਿਸ਼ ਕਰਨ ਵਾਲਾ) 
-ਗਉ ੩, ਛੰਤ ੩, ੪:੨ (245) 


(1) ਬਖਸ਼ਿਸ਼ ਕਰਨ ਵਾਲਾ, ਬਖਸ਼ਿੰਦ, ਵੇਖੋ “ਬਖਸਣਹਾਰ 
ਹੋਰ ਰੂਪ: 


ਬਖਸਣਹਾਰੁ- 
“ਗੁਰ ਪਰਸਾਦੀ ਦੇਵਣਹਾਰੁ । ” 
“ਨਾਨਕ ਬਖਸੇ ਬਖਸਣਹਾਰ । (ਦਾਤ ਕਰਨ ਵਾਲਾ) 
-ਆਸਾ ੩, ੪੮, ੪:੪੯੫ (363) 
“ਤੁਧੁ ਜੇਵਡੁ ਦਾਤਾ ਕੋ ਨਹੀ ਤੁ ਬਖਸਣਹਾਰੁ । ? 
੍‌੍ -ਮਾਰੂ ੧, ਅਸ ੫, ੬:੨ (1011) 
(2) ਮੁਆਫ ਕਰ ਦੇਣ ਵਾਲਾ 
“ਅਵਗਣ ਬਖਸਣਹਾਰਾ ਕਾਮਣਿ ਕੰਤੁ ਪਿਆਰਾ ਘਟਿ ਘਟਿ ਰਹਿਆ ਸਮਾਈ। ” 
-ਗਉ ੩. ਛੰਤ ੩, ੪:੩ (245) 


-ਸਿਰੀ ੧, ਅਸ ੧੫, ੨:੩ (62) 
-ਆਸਾ ੧, ੨੪, ੧੨ (356) 
-ਆਸਾ ੧, ੧੬, ੮੨ (420) 


ਬਖਸਣਹਾਰੈ- 
“ਜੋ ਕਿਛੁ ਕਰਣਾ ਸੋ ਕਰਿ ਰਹਿਆ ਬਖਸਣਹਾਰੈ ਬਖਸਿ ਲਇਆ। ”? 





2940 


-ਰਾਮ ੧, ਅਸ 2, ੧੦੨ (907) 


“ਕ੍ਰਿਪਾ ਨਿਧਾਨ ਦਇਆਲ ਬਖਸੰਦ । ”” 
-ਗਉ ੫. ਸੁਖ ੧੬, ੧:੮ (284) 
(2) ਮੁਆਫ ਕਰਨ ਵਾਲੇ ਨੇ, ਬਖਸਣ ਵਾਲੇ ਨੇ, ਬਖਸ਼ਣਹਾਰ ਨੇ 
“ਕੰਠਿ ਲਾਇ ਅਵਗੁਣ ਸਭਿ ਮੇਟੇ ਦਇਆਲ ਪੁਰਖ ਬਖਸੰਦ । ” 
-ਧਨਾ ੫, ੪੫, ੧":੨ (681) 


-ਆਸਾ ਫਰ, ੧, ੪:੧ (488) 


“ਲੇਖਾ ਕੋਇ ਨ ਪੁਛਈ ਜਾ ਹਰਿ ਬਖਸੰਦਾ। ” 
-ਮਾਰੂ ੫, ਵਾਰ ੭:੬ (1096) 


-ਗਉ ੫. ਬਾਅ ੫੨ਸ:੨ (261) 


-ਗਉ ੫. ਬਾਅ ੪੯:੭ (260) 


“ਹਮ ਅਪਰਾਧੀ ਸਦ ਭੂਲਤੇ ਤੁਮ ਬਖਸਨਹਾਰੇ । ” 
-ਬਿਲਾ ੫, ੩੪, ੧":੨ (809) 
ਬਖਸਾਇ ---- ਮੁਆਫ ਕਰਵਾਣਾ 
“ਸਭੇ ਗੁਨਹ ਬਖਸਾਇ ਲਇਓਨੁ ਮੇਲੇ ਮੇਲਣਹਾਰਿ । ” 


-ਆਸਾ ੩, ਅਸ ੩੪, ੮:੧ (428) 


ਹੋਰ ਰੂਪ: 

ਬਖਸਾਇਆ- 

“ਅਵਗਣ ਗੁਣੀ ਬਖਸਾਇਆ ਹਰਿ ਸਿਉ ਲਿਵ ਲਾਈ। (ਮੁਆਫ ਕਰਾਇਆ) 
-ਆਸਾ ੩. ੩੩, ੧":੧ (428) 


ਬਖਸਾਈਅਹਿ- 


-ਮਾਰੂ ੧, ਅਸ ੬, ੧:੪ (1012) 





2941 


ਬਖਸਾਵਣਿਆ - ਬਖਸ਼ੀਦੇ ਹਨ 
“ਅਵਗਣਿ ਮੁਠੀ ਮਹਲੁ ਨ ਪਾਏ ਅਵਗਣ ਗੁਣਿ ਬਖਸਾਵਣਿਆ। ” 
-ਮਾਝ ੧, ਅਸ ੧, ੬:੩ (109) 


-ਭੈਰ ੫, ੨੩, ੧੨ (1141) 


-ਸਿਰੀ ੩, ੪੮, ੨੧ (32) 
“ਗੁਰਮੁਖਿ ਬਖਸਿ ਜਮਾਈਅਨੁ ਮਨਮੁਖੀ ਮੂਲੁ ਗਵਾਇਆ। ” 
-ਗਉ ੪, ਵਾਰ ੯ਸ, ੪, ੧:੨ (304) 
(2) ਬਖਸ਼ੋ 
“ਗੁਣਵੰਤਾ ਹਰਿ ਹਰਿ ਦਇਆਲੁ ਕਰਿ ਕਿਰਪਾ ਬਖਸਿ ਅਵਗਣ ਸਭਿ ਮੇਰੇ। ? 
-ਗਉ ੪, ੫੦, ੧":੨ (167) 
ਉਸ ਨੇ ਬਖਸ਼ ਦਿਤਾ 
“ਜਿਥੈ ਕੋ ਵੇਖੇ ਤਿਥੈ ਮੇਰਾ ਸਤਿਗੁਰੂ ਹਰਿ ਬਖਸਿ ਓਸੁ ਸਭੁ ਜਹਾਨੁ । 
-ਬਿਲਾ ੪, ਵਾਰ ੧੦:੩ (853) 
ਉਸ ਨੇ ਬਖਸਿਆ 
“ਭਗਤਿ ਖਜਾਨਾ ਬਖਸਿਓਨੁ ਹਰਿ ਨਾਮੁ ਨਿਧਾਨੁ । ” 
-ਸੂਹੀ ੩, ਵਾਰ ੪:੫ (786) 


ਉਨ੍ਹਾਂ ਨੇ ਬਖਸ਼ੇ 
“ਕਉਣ ਕਉਣ ਅਪਰਾਧੀ ਬਖਸਿਅਨੁ ਪਿਆਰੇ ਸਾਚੈ ਸਬਦਿ ਵੀਚਾਰਿ। ?” 
-ਸੋਰ ੩, ਅਸ ੨, ੨੧ (638) 


(1) ਬਖਸ਼ਿਸ਼ ਕੀਤੀ ਹੈ 
“ਨਾਨਕ ਕਉ ਗੁਰਿ ਬਖਸਿਆ ਨਾਮੈ ਸੰਗਿ ਜੁਟੁ। ? 
-ਗਉ ੪, ਵਾਰ ੨੯੫ (315) 
“ਆਪਿ ਕ੍ਰਿਪਾਲਿ ਕ੍ਰਿਪਾ ਪੁਭਿ ਧਾਰੀ ਸਤਿਗੁਰਿ ਬਖਸਿਆ ਹਰਿ ਨਾਮੁ । (ਦਾਤ 
ਦਿਤੀ) 
-ਆਸਾ ੫, ੧੪੦, ੧੨ (406) 
(2) ਮੁਆਫ ਕੀਤਾ 
“ਭੁਲ ਚੂਕ ਅਪਨਾ ਬਾਰਿਕੁ ਬਖਸਿਆ ਪਾਰਬ੍ੁਹਮ ਭਗਵਾਨਾ। ” 
.--.ਹ -ਆਸਾ ੫, ੪੮, ੧:੨ (383) 
“ਬਖਸਿਆ ਪਾਰਬ੍ਰਹਮ ਪਰਮੇਸਰਿ ਸਗਲੇ ਰੋਗ ਬਿਦਾਰੇ । ? 
-ਸੋਰ ੫, ੪੬, ੧:੧ (620) 


(1) ਬਖਸ਼ ਦੇਵੇ, ਮੁਆਫ ਕਰ ਦੇਵੇ 
“ਲੂਣ ਹਰਾਮੀ ਨਾਨਕੁ ਲਾਲਾ ਬਖਸਿਹਿ ਤੁਧੁ ਵਡਿਆਈ। ”” 





2942 


ਦੀਦ ੧, ੬, ਉਂ?੧ (991) 
(2) ਬਖਸ਼ਿਸ਼ ਕਰਕੇ, ਮਿਹਰ ਕਰਕੇ 
“ਇਕਨ੍ਹਾ ਬਖਸਿਹਿ ਮੇਲਿ ਲੈਹਿ ਇਕਿ ਦਰਗਹ ਮਾਰਿ ਕਢੇ ਕੂੜਿਆਰ। ” 
-ਆਸਾ ੩, ੩੨, ੩:੨ (427) 


ਬਖਸ਼ ਦਿਤੇ 
“ਧੰਨੁ ਸਾਹ ਪੂਰੈ ਬਖਸਿੰਦ। ” 


-ਆਸਾ ੫, ੬, ੪੧੨ (372) 
“ਜੀਅ ਜੰਤ ਸਗਲੇ ਬਖਸਿੰਦ। ”” 
-ਗੋਂਡ ੫, ੧੫, ੧:੪ 9866) 


-ਮਾਰੂ ੫, ਸੋਲਾ ੪, ੧:੨ (1074) 


“ਨਾਨਕ ਸਗਲੇ ਦੋਖ ਉਤਾਰਿਅਨੁ ਪ੍ਰਭ ਪਾਰਬ੍ਰਹਮ ਬਖਸਿੰਦੁ । ? 

-ਸਿਰੀ ੫, ੮੨, ੪:੩ (46) 
(2) ਬਖਸ਼ਿਸ਼ ਕਰਨ ਵਾਲਾ, ਦਾਤ ਬਖਸ਼ਨ ਵਾਲਾ 
“ਸੰਤ ਅਰਾਧਨਿ ਸਦ ਸਦਾ ਸਭਨਾ ਕਾ ਬਖਸਿੰਦੁ । ”” 

-ਮਾਝ ੫,ਦਿਨ ੩:੧ (137) 


_“ਬਖਸੀ ਹਿੰਦੂ ਸੈ ਤੇਰੀ ਗਾਇ। ”(ਭਾਵ ਛੱਡੀ) 
-ਭੈਰ ਨਾਮ, ੧੦, ੨੨੨ (1166) 
“ਨਾਨਕ ਬਖਸੇ ਬਖਸੀਅਹਿ ਨਾਹਿ ਤ ਪਾਹੀ ਪਾਹਿ। ? 
-ਮਾਝ ੧, ਵਾਰ ੨੪ਸ, ੧, ੧:੩ (149) 
ਬਖਸ਼ੀ (ਦਾਤ ਵਜੋ ਦਿਤੀ) ਜਾਂਦੀ ਹੈ 
“ਹਰਿ ਭਗਤਾਂ ਨੋ ਨਿਤ ਨਾਂਵੈ ਦੀ ਵਡਿਆਈ ਬਖਸੀਅਨੁ ਨਿਤ ਚੜੈ ਸਵਾਈ। ”? 
-ਗਉ ੪, ਵਾਰ ੩੦ਸ, ੪, ੨:੩ (316) 
ਬਖਸ਼ੀ(ਦਾਤ ਵਜੋ ਦਿਤੀ) ਜਾਂਦੀ ਹੈ 
“ਸਿਫਤਿ ਜਿਨਾ ਕਉ ਬਖਸੀਐ ਸੇਈ ਪੋਤੇਦਾਰ। ” 
-ਸਾਰ ੪, ਵਾਰ ੫ਸ, ੨, ੨੧ (1239) 
ਦਾਤ, ਬਖਸ਼ਿਸ਼, ਮਿਹਰ 
“ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ। ” 
-ਜਪੁ ੧, ੨:੪ (1) 


ਬਖਸ਼ਿਸ਼ ਕਰਨ ਵਾਲਾ, ਦਾਤਾਰ 
“ਤੂੰ ਬਖਸੀਸੀ ਅਗਲਾ ਨਿਤ ਦੇਵਹਿ ਚੜਹਿ ਸਵਾਇਆ। ” 
-ਆਸਾ ੧, ਵਾਰ ੭:੪ (467) 





2943 


-ਜਪੁ ੧, ੨੫:੧੬ (5) 


“ਸਿਫਤਿ ਖਜ਼ਾਨਾ ਬਖਸ਼ ਹੈ ਜਿਸੁ ਬਖਸੈ ਸੋ ਖਰਚੈ ਖਾਇ । ”(ਬਖਸ਼ਦਾ/ਦਾਤ ਕਰਦਾ 
ਹੈ) 

-ਬਿਹਾ ੪, ਵਾਰ ੧ਸ, ੩, ੨:੧ (548) 
(2) ਮੁਆਫ ਕਰ ਦੇਵੇ 
“ਜੇ ਗੁਰੁ ਝਿੜਕੇ ਤ ਮੀਠਾ ਲਾਗੈ ਜੇ ਬਖਸੇ ਤਤ ਗੁਰ ਵਡਿਆਈ। ”” 

-ਸੂਹੀ ੪, ਅਸ ੧, ੨੫੧ (758) 

“-ਕਿਤੀ ਲਹਾ ਸਹੰਮ ਜਾ ਬਖਸੇ ਤਤ ਧਕਾ ਨਹੀ। ” 

-ਸੂਹੀ ੩, ਵਾਰ ੧੧ਸ, ੧, ੨:੨ (789) 


-ਗਉ ਕਬ, ਥਿਤੀ ੧੪:੧ (344) 


ਬਖਾਣਿਅਉ- 
“ਅਜੋਨੀ ਸੰਭਵਿਅਉ ਸੁਜਸੁ ਕਲੂ ਕਵੀਅਣਿ ਬਖਾਣਿਅਉ। (ਬਿਆਨ ਕੀਤਾ) 
-ਸਵ ੫, ਕਲ ੪੧੨ (1407) 
ਬਖਾਣੀ- 
“ਸਿਮ੍ਰਿਤਿ ਸਾਸਤ ਬੇਦ ਬਖਾਣੀ। ” 
-ਗਉ ੫. ਸੁਖ ੨੪, ੭:੪ (296) 


ਬਖਾਣੈ- 
“ਸਿਵ ਬਿਰੰਚਿ ਧਰਿ ਧ੍ਰਾਨੂ ਨਿਤਹਿ ਜਿਸੁ ਬੇਦੁ ਬਖਾਣੈ। (ਬਿਆਨ ਕਰਦਾ ਹੈ) 
-ਸਵ ੪, ਮਥੁ ੧੦੨ (1404) 


-ਗਉ ੫. ੧੭੧, ੧:੧ (200) 


“ਤਿਸ ਕੀ ਮਹਿਮਾ ਕਉਨ ਬਖਾਨਉ । (ਬਿਆਨ ਕਰੇ) 
-ਗਉ ੫. ਸੁਖ ੧੭, ੭:੭ (286) 
ਬਖਾਨਨੋ- 
“ਏਕਹਿ ਏਕ ਬਖਾਨਨੋ ਨਾਨਕ ਏਕ ਅਨੇਕ। ? (ਆਖੀਦਾ/ ਬਿਆਨੀਦਾ ਹੈ) 
-ਗਉ ੫. ਬਾਅ ੨ਸ:੨ (250) 
ਬਖਾਨਾਂ- 





2944 


“ਬਾਤਨ ਹੀ ਬੈਕੁੰਠੁ ਬਖਾਨਾਂ। (ਬਿਆਨ ਕਰਦੇ ਹਨ, ਆਖਦੇ ਹਨ) 
-ਭੈਰ ਕਬ, ੧੬, ੧੨ (1161) 
ਬਖਾਨਿ- 
“ਨਾਨਕ ਜਨ ਇਹ ਬਖਾਨਿ ਜਗ ਮਹਿ ਬਿਰਾਜੁ ਰੇ। (ਬਿਆਨ ਕੇ) 
-ਜੈਜਾ ੯, ੪, ੨੧੨ (1353) 
“ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ। (ਆਖ) 
-ਸਲੋ ੯, ੧੬੨ (1427) 
ਬਖਾਨਿਓ- 
“ਜੋਤਿ ਪੁਗਾਸ ਭਈ ਮਾਟੀ ਸੰਗਿ ਦੁਲਭ ਦੇਹ ਬਖਾਨਿਓ। (ਆਖੀ ਗਈ) 
-ਸਾਰ ੫, ੬੨, ੧੦੨ (1216) 
ਬਖਾਨਿਆ- 
“ਨਹੀ ਦੋਖ ਬੀਚਾਰੇ ਪੂਰਨ ਸੁਖ ਸਾਰੇ ਪਾਵਨ ਬਿਰਦੁ ਬਖਾਨਿਆ। ”(ਕਿਹਾ ਜਾਂਦਾ 
ਹੈ) 
-ਕੇਦਾ ੫, ਛੰਤ ੧, ੪:੩ (1122) 
ਬਖਾਨੀ- 
“ਹਰਿ ਕੋ ਜਸੁ ਸੁਨਿ ਰਸਨ ਬਖਾਨੀ। "(ਬਿਆਨ ਕੀਤੀ) 
-ਗਉ ੫. ਸੁਖ ੩, ੮:੮ (266) 
“ਜਾ ਤਿਸੁ ਭਾਂਵੈ ਸਤਿਗੁਰੁ ਭੇਟੈ ਏਕੋ ਨਾਮੁ ਬਖਾਨੀ। ”(ਉਚਾਰਦਾ ਹੈ) 
-ਕੇਦਾ ਕਬ, ੪, ੩:੨ (1124) 
ਬਖਾਨੀਐ= 


“ਏਕੋ ਏਕੁ ਬਖਾਨੀਐ ਬਿਰਲਾ ਜਾਣੈ ਸ੍ਹਾਦੁ । (ਬਿਆਨ ਕਰੀਏ) 
-ਗਉ ੫, ਥਿਤੀ ੧੧ਸ:੧ (299) 


ਬਖਾਨੁ- 
“ਰਸਨਾ ਰਾਮ ਰਾਮ ਬਖਾਨੁ । (ਉਚਾਰ, ਜਪੁ) 
-ਕੇਦਾ ੫, ੧੧, ੧":੧ (1121) 
ਬਖਾਨੇ- 
“ਸਿੰਮ੍ਰਿਤਿ ਸਾਸਤ ਬੇਦ ਬਖਾਨੇ । (ਭਾਵ ਪੜ੍ਹ ਲਏ) 
-ਗਉ ੫, ੧੧੧", ੩:੧ (202) 
ਬਖਾਨੈ- 
“ਮੁਖਿ ਤਾ ਕੋ ਜਸੁ ਰਸਨ ਬਖਾਨੈ। (ਬਿਆਨ ਕਰ, ਕਰ) 
-ਗਉ ੫. ਸੁਖ ੬, ੨:੬ (270) 
“ਸਾਚੁ ਕਤੇਬ ਬਖਾਨੈ ਅਲਹੁ ਨਾਰਿ ਪੁਰਖੁ ਨਹੀ ਕੋਈ। (ਬਿਆਨ ਕਰਦਾ ਹੈ) 
-ਆਸਾ ਕਬ, ੨੯, ੨੧੯੧ (483) 
“ਗੁਣ ਅਨਿਕ ਰਸਨਾ ਕਿਆ ਬਖਾਨੈ ਅਗਨਤ ਸਦਾ ਅਕਥ। (ਬਿਆਨ ਕਰੇ) 
-ਗੂਜ ੫, ੨੯, ੩:੨ (502) 
ਬਖਾਨੋ- 
“ਹਰਖ ਸੋਗ ਤੇ ਰਹੈ ਅਤੀਤਾ ਜੋਗੀ ਤਾਹਿ ਬਖਾਨੋ । ”(ਕਹੀਦਾ ਹੈ) 
-ਧਨਾ ੯, ੩, ੧੨ (685) 
“ਗਜ ਕੀ ਤ੍ਰਾਸ ਮਿਟੀ ਛਿਨਹੂ ਮਹਿ ਜਬ ਹੀ ਰਾਮ ਬਖਾਨੋ । (ਆਖਿਆ ਉਚਾਰਿਆ) 
-ਬਿਲਾ ੯, ੧, ੧:੧ (830) 





2945 


ਬਖਿਆਣ ---- ਭਾਵ ਵਿਚਾਰ 
“ਸੰਤ ਸਭਾ ਮਿਲਿ ਕਰਹੁ ਬਖਿਆਣੁ। ? 
-ਰਾਮ ੫. ੫੪, ੪:੧ (900) 
ਬਖਿਆਨ ---- ਆਖਦੇ ਭਾਵ ਦਸਦੇ ਹਨ, ਕਥਨ 
“ਬੇਦ ਬਖਿਆਨ ਕਰਤ ਸਾਧੂ ਜਨ ਭਾਗਹੀਨ ਸਮਝਤ ਨਹੀ ਖਲੁ । ” 
-ਟੋਡੀ ੫, ੨੬, ੨੧੧ (717) 
“ਅਨਿਕ ਜੁਗਤਿ ਹੋਵਤ ਬਖਿਆਨ। ? 
-ਸਾਰ ੫, ਅਸ ੨, ੬੨ (1236) 
-- ਕਥਨ ਕਰਦੇ ਹਨ 
“ਜੇਤਾ ਸੁਨਹਿ ਤੇਤਾ ਬਖਿਆਨਹਿ। ”” 
-ਗਉ ੫. ਸੁਖ ੭, ੮:੨ (272) 
(ਅ. ਬਖੀਲ) ਕੰਜੂਸ (ਕੋਸ਼) ਚੁਗਲ ਖੋਰ (ਦਰਪਣ) (ਨਿਰਣੈ) ਲਾਲਚੀ (ਮਹਾਨਕੋਸ਼) 
“ਬਦਬਖਤ ਹਮ ਚੁ ਬਖੀਲ ਗਾਫਿਲ ਬੇਨਜਰ ਬੇਬਾਕ । ” 
-ਤਿਲੰ ੧, ੧, ੪:੧ (721) 


ਈਰਖਾ (ਸ਼ਬਾਦਰਥ/ਮਹਾਨਕੋਸ਼) ਨਿੰਦਾ (ਦਰਪਣ), ਚੁਗਲੀ(ਨਿਰਣੈ) 

“ਤਿਨ ਕੀ ਬਖੀਲੀ ਕੋਈ ਕਿਆ ਕਰੇ ਜਿਨ ਕਾ ਅੰਗੁ ਕਰੇ ਮੇਰਾ ਹਰਿ ਕਰਤਾਰਾ। ” 
-ਸੂਹੀ ੪, ੯, ੧੨੨ (733) 

“ਕੋਈ ਕਰਿ ਬਖੀਲੀ ਨਿਵੈ ਨਾਹੀ ਫਿਰਿ ਸਤਿਗੁਰੂ ਆਣਿ ਨਿਵਾਇਆ। ” (ਦੁਸ਼ਮਨੀ 


ਈਰਖਾ) 
-ਰਾਮ ਸੁੰਦ ਸਦ, ੬:੪ (924) 
“ਮਨਮੁਖੁ ਤਿਨ ਕੀ ਬਖੀਲੀ ਕਿ ਕਰੇ ਜਿ ਸਚੈ ਸਬਦਿ ਸਵਾਰੇ। (ਚੁਗਲੀ) 
-ਸਾਰ ੪, ਵਾਰ ੩੨ਸ, ੩, ੨੫ (1249) 


“ਹਕੁ ਹਲਾਲੂ ਬਖੋਰਹੁ ਖਾਣਾ । ? 
-ਮਾਰੂ ੫, ਸੋਲਾ ੧੨, ੧੧:੧ (1084) 
ਬਖੋਰਾਇ ---- ਤੂੰ ਖਾਂਦਾ ਹੈ 
“ਗੈਬਾਨ ਹੈਵਾਨ ਹਰਾਮ ਕੁਸਤਨੀ ਮੁਰਦਾਰ ਬਖੋਰਾਇ। ” 
-ਤਿਲੰ ੫, ੧, ੨:੧ (723) 


“ਘਟਿ ਘਟਿ ਸੁਨੀ ਸੁਵਨ ਬਖ੍ਹਾਣੀ। ” 
-ਗਉ ੫. ਸੁਖ ੧੨, ੮:੮ (279) 


-ਗਉ ੫. ਸੁਖ ੨੧, ੭:੮ (292) 





2946 


ਬਖ੍ਹਾਨੁ- 
“ਕਬਹੂ ਹੋਇ ਪੰਡਿਤੁ ਕਰੇ ਬਖ੍ਹਾਨੁ । ” 


-ਗਉ ੫. ਸੁਖ ੧੧, ੭:੧ (277) 


(1) ਬਗਲਾ 
“ਬਗ ਜਿਉ ਲਾਇ ਬਹੈ ਨਿਤ ਧਿਆਨਾ। ”” 
-ਗਉ ੩, ਅਸ ੨, ੬:੨ (230) 
(2) ਚਿੱਟੇ ਕੇਸ 
“ਭਵਰ ਗਏ ਬਗ ਬੈਠੇ ਆਇ। ”” 
-ਸੂਹੀ ਕਬ, ੨, ੧":੨ (792) 
“ਭੈਰਉ” ਦੀਆਂ ਪੰਜ ਰਾਗਨੀਆਂ ਵਿਚੋ” ਇਕ, ਬਾਕੀ ਚਾਰ ਹਨ ਭੈਰਵੀ, ਬਿਲਾਵਲੀ 
ਪੁੰਨਿਆ ਤੇ ਅਸਲੇਖੀ 
“ਪੁੰਨਿਆ ਕੀ ਗਾਵਹਿ ਬੰਗਲੀ। ”” 
-ਰਾਗ ੧:੬ (1429) 
(1) ਚਿੱਟਾ 
“'ਬਗਾ ਰਤਾ ਪੀਅਲਾ ਕਾਲਾ ਬੇਦਾ ਕਰੀ ਪੁਕਾਰ । ” 
-ਮਾਝ ੧, ਵਾਰ ੪ਸ, ੧, ੧:੪ (139) 
(2) ਬਗਲਾ, ਬਗਲੇ 
“ਹੰਸ ਸਿ ਹੰਸਾ ਬਗ ਸੇ ਬਗਾ ਘਟ ਘਟ ਕਰੇ ਬੀਚਾਰੁ । ” 
-ਆਸਾ ੧, ਛੰਤ ੪, ੧:੫ (438) 
“ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨ੍। ” 
-ਸੂਹੀ ੧, ੩, ੩:੧ (729) 


-ਪੁਭਾ ਬੇਣੀ, ੧, ੧:੩ (1351) 


“ਹੱਸਾਂ ਵੇਖਿ ਤਰੰਦਿਆ ਬਗਾਂ ਭਿ ਆਯਾ ਚਾਉ । ”(ਬਗਲਿਆਂ ਨੂੰ) 

-ਵਡ ੪, ਵਾਰ ੧ਸ, ੩, ੩:੧ (585) 
ਭੈਰਉ ਰਾਗ ਦੇ ਅੱਠ ਪੁੱਤਰਾਂ ਵਿਚੋ" ਇਕ ਬਾਕੀ ਸਤ ਹਨ ਪੰਚਮ, ਹਰਖ, ਦਿਸਾਖ ਮਧੁ 
ਮਾਧਵ ਲਲਤ, 

“ਬੰਗਾਲਮ ਮਧੁ ਮਾਧਵ ਗਾਵਹਿ। ”” 
-ਰਾਗ ੧:੧੦ (1429) 


ਬਾਗ 
“ਏਕੁ ਬਗੀਚਾ ਪੇਡ ਘਨ ਕਰਿਆ। ” 
-ਆਸਾ ੫, ੫੬, ੧੧ (385) 





2947 


“ਮਨਮੁਖੁ ਸਦਾ ਬਗੁ ਮੈਲਾ ਹਉਮੈ ਮਲੁ ਲਾਈ। ” 
-ਮਾਝ ੩, ਅਸ ੩੨, ੬:੧ (128) 


““ਸਿਲ ਪੂਜਸਿ ਬਗੁਲ ਸਮਾਧੰ। ” 
-ਆਸਾ ੧, ਵਾਰ ੧੪ਸ, ੧, ੨੨ (470) 


ਹੋਰ ਰੂਪ: 


ਬਗੁਲਾ- 
“ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਕਰੇਇ। ”” 
-ਸਿਰੀ ੪, ਵਾਰ ੨੦ਸ, ੧, ੨੧੧ (91) 


“ਜਾ ਗੁਰੁ ਕਹੈ ਉਠਹੁ ਮੇਰੇ ਭਾਈ ਬਹਿ ਜਾਹਿ ਘੁਸਰਿ ਬਗੁਲਾਰੇ । ” 
-ਗਉ ੪, ਵਾਰ ੨੧ਸ, ੪, ੧:੨ (312) 


“'ਬਗੁਲੇ ਜਿਉ ਰਹਿਆ ਪੰਖ ਪਸਾਰਿ। ”? 
-ਭੈਰ ੫, ੫੪, ੩੩ (1152) 
(1) ਸੁਫੈਦ 
“ਚਿਤੇ ਦਿਸਹਿ ਧਉਲਹਰ ਬਗੇ ਬੰਕ ਦੁਆਰ। ? 
-ਸਿਰੀ ੧, ਅਸ ੧੫, ੧:੧ (62) 
(2) ਬਗਲੇ 
“ਘੁਟਿ ਘੁਟਿ ਜੀਆ ਖਾਵਣੇ ਬਗੇ ਨ ਕਹੀਅਨ੍। ” 
-ਸੂਹੀ ੧, ੩, ੩:੨ (729) 


“ਮਨ ਬਚ ਕ੍ਰਮ ਗੋਵਿੰਦ ਅਧਾਰੁ । ” 
-ਗਉ ੫. ੧੫੫, ੩:੧ (197) 


੮ 


ਠਗੀ, ਧੋਖਾ, ਵਲਛਲ 
“ਅਨਿਕ ਬੰਚ ਬਲਛਲ ਕਰਹੁ ਮਾਇਆ ਏਕ ਉਪਾਵ। ” 
-ਗਉ ੫. ਬਾਅ ੩੩੨ (257) 


“ਲਾਖ ਅਹੇਰੀ ਏਕੁ ਜੀਉ ਕੇਤਾ ਬੰਚਉ ਕਾਲੂ । ”” 
-ਸਲੋ ਕਬ, ੫੩੦੨ (1367) 


“ਕੇਸਵਾ ਬਚਉਨੀ ਅਈਏ ਮਈਏ ਏਕ ਆਨ ਜੀਉ। ” 
-ਧਨਾ ਨਾਮ, ੪, ੨੨੫ (693) 


“ਹਰਿ ਭਗਤ ਨਿਜ ਨਿਹ ਕੇਵਲਾ ਰਿਦ ਕਰਮਣਾ ਬਚਸਾ। ” 





2948 


-ਗੂਜ ਜੈਦੇ, ੧, ੪:੨ (526) 


“ਸਤਿਗੁਰ ਬਚਨ ਕਮਾਵਣੇ ਸਚਾ ਏਹੁ ਵੀਚਾਰੁ । ” 

-ਸਿਰੀ ੫, ੯੯, ੧:੩ (52) 
“ਕੁਆਰ ਕੰਨਿਆ ਜੈਸੇ ਸੰਗਿ ਸਹੇਰੀ ਪ੍ਰਿਅ ਬਚਨ ਉਪਹਾਸ ਕਹੋ । ” (ਗਲਾਂ) 

-ਸਾਰ ੫, ੩, ੧੧ (1203) 
(2) ਉਪੇਦਸ 
“ਜਾਇ ਪੁਛਹੁ ਸਿਮ੍ਤਿ ਸਾਸਤ ਬਿਆਸ ਸੁਕ ਨਾਰਦ ਬਚਨ ਸਭ ਸ੍ਰਿਸਟਿ 
ਕਰੇਨਿ। ” 

-ਰਾਮ ੩, ਵਾਰ ੧੦ਸ, ੩, ੧:੩ (951) 


ਬਚਨ ਰਚਨਾ -- ਬਚਨਾ ਦੀ ਕਰਿਤੀ, ਪੁਸਤਕ 
“ਅਵਰ ਸਭ ਤਿਆਗਿ ਬਚਨ ਰਚਨਾ । (ਗਲਾਂ ਦੀ ਦੁਨੀਆਂ) 
-ਸੋਰ ਰਵਿ, ੪, ੧":੨ (658) 
ਬਚਨ, ਕਥਨ, ਬੋਲ 
“ਤੂ ਜਲਿ ਥਲਿ ਗਗਨਿ ਪਯਾਲਿ ਪੂਰਿ ਰਹ੍ਹਾ ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ। ” 
-ਸਵ ੪, ਗਯੰ ੩:੨ (1403) 
ਬਚਨਾਕੀ ---- ਬਚਨ ਰਾਹੀ` ਭਾਵ ਰਸਨਾ ਦੁਆਰਾ 
“ਹਰਿ ਕੇ ਸੇਵਕ ਸੇ ਹਰਿ ਪਿਆਰੇ ਜਿਨ ਜਪਿਓ ਹਰਿ ਬਚਨਾਕੀ। ” 
-ਧਨਾ ੪, ੬, ੨੧ (668) 
ਬਚਨਾਤਿ ---- ਬਚਨਾਂ ਦੁਆਰਾ 
“ਗੁਰ ਬਚਨਾਤਿ ਕਮਾਤ ਕ੍ਰਿਪਾ ਤੇ ਬਹੁਰਿ ਨ ਕਤਹੂ ਧਾਇਓ। ”” 
-ਸਾਰ ੫. ੫੩, ੧:੧ (1214) 


ਹੋਰ ਰੂਪ: 
ਬਚਨਾਂਤਿ- 
“ਠਾਕੁਰ ਭੇਟੇ ਗੁਰ ਬਚਨਾਂਤਿ। ” 


-ਕਾਨ ੫, ੨, ੨੨ (1298) 


-ਦੇਵ ੫, ੨੫, ੩:੧ (533) 


ਬਚਨਾਂ ਰਾਹੀ/ਦੁਆਰਾ, ਉਪਦੇਸ਼ ਦੁਆਰਾ 
“ਜਿਹ ਕਾਲ ਕੈ ਮੁਖਿ ਜਗਤੁ ਸਭੁ ਗੁਸਿਆ ਗੁਰ ਸਤਿਗੁਰ ਕੈ ਬਚਨਿ ਹਰਿ ਹਮ 


-ਗਉ ੪, ੫੫, ੧":੨ (169) 





2949 


“ਸੁਰਤਿ ਹੋਂਵੈ ਪਤਿ ਊਗਵੈ ਗੁਰ ਬਚਨੀ ਭਉ ਖਾਇ। (ਬਚਨਾਂ ਦੁਆਰਾ) 
-ਸਿਰੀ ੧, ੧੦, ੪੧੨ (18) 
“ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ । (ਬਚਨਾਂ ਉਪਰ ਨਿਸਚਾ ਹੋ 
ਜਾਵੇ) 
-ਧਨਾ ਰਵਿ, ੧, ੧:੨ (694) 
ਬਚੰਨੀ- 
“ਇਸ ਮਾਇਆ ਕਉ ਦ੍ਰਿੜੁ ਕਰਿ ਰਾਖਹੁ ਬਾਂਧੇ ਆਪ ਬਚੰਨੀ । (ਬਚਨਾਂ ਦ ਆਰਾ) 
-ਬਿਲਾ ਕਬ, ੯, ੧੨ (857) 
ਬਚਨੁ- 
“ਜੇ ਹੋਵੀ ਪੂਰਬਿ ਲਿਖਿਆ ਤਾ ਗੁਰ ਕਾ ਬਚਨੁ ਕਮਾਹਿ। ” (ਉਪਦੇਸ਼, ਸਿਖਿਆ) 
-ਸਿਰੀ ੫, ੭੪, ੧":੨ (43) 


“ਜੈਸੇ ਬਚਰਹਿ ਕੂੰਜ ਮਨ ਮਾਇਆ ਮਮਤਾ ਰੇ। ” 


-ਸਲੋ ਕਬ, ੧੨੩੦੨ (1371) 
“ਊਡੇ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ। ” 
-ਗੂਜ ੫, ਸੋਦ ੫, ੩:੧ (10) 


“ਸੁੰਦਰ ਪੁਰਖ ਬਿਰਾਜਿਤ ਪੇਖਿ ਮਨੁ ਬੰਚਲਾ। ” 
-ਫੁਨ ੫, ੧੩੨ (1362) 


“ਜਿਨਹੁ ਬਾਤ ਨਿਸੂਲ ਧੂਅ ਜਾਨੀ ਤੇਈ ਜੀਵ ਕਾਲ ਤੇ ਬਚਾ। ” 


-ਸਵ ੪, ਗਯੰ ੫:੧ (1403) 


“ਕੂੜਿ ਕਪਟਿ ਬੰਚਿ ਨਿੰਮੁਨੀਆਦਾ ਬਿਨਸਿ ਗਇਆ ਤਤਕਾਲੇ। ” 
-ਆਸਾ ੫, ੩੨. ੩੧੧ (381) 


“ਮੁਚੁ ਮੁਚੁ ਗਰਭ ਗਏ ਕੀਨ ਬਚਿਆ। ” 
-ਗਉ ਕਬ, ੨੫, ੨:੧ (328) 


“ਅਨਿਕ ਉਪਾਵ ਕਰਉ ਮਾਇਆ ਕਉ ਬਚਿਤਿ ਧਰਉ ਮੇਰੀ ਮੇਰੀ ਕਰਤ ਸਦ ਹੀ 


-ਧਨਾ ੫. ਅਸ ੧, ੨੯੧ (687) 





2950 


-ਗਉ ਕਬ, ਬਾਅ ੧੨੪੩ (340) 
ਹੋਰ ਰੂਪ: 
ਬਚਿਤ੍ਰਿ- 
“ਚਾਤ੍ਰਿਕ ਚਿਤ ਪਿਆਸ ਚਾਤ੍ਰਿਕ ਚਿਤ ਪਿਆਸ ਹੇ ਘਨ ਬੂੰਦ ਬਚਿਤ੍ਰਿ੍‌ ਮਨ ਆਸ 
ਹੇ ਅਲ ਪੀਵਤ ਬਿਨਸਤ ਤਾਪ। ” 

-ਆਸਾ ੫, ਛੰਤ ੧੪, ੩੨ (462) 

“ਮੋਹਨੀ ਮਹਾ ਬਚਿਤ੍ਰਿ ਚੰਚਲਿ ਅਨਿਕ ਭਾਵ ਦਿਖਾਵਏ । ”(ਬਹੁਰੰਗੀ) 

-ਬਿਲਾ ੫, ਛੰਤ ੩, ੨:੩ (847) 


“ਜੇ ਜਾਨਤ ਆਪਨ ਆਪ ਬਚੈ । ”” 
-ਗਉ ੫. ਸੁਖ ੧੧, ੩:੬ (277) 
ਹੋਰ ਰੂਪ: 
ਬੰਚੈ- 
“ਨਰਕਿ ਪੜੰਤਉ ਕਿਉ ਰਹੈ ਕਿਉ ਬੰਚੈ ਜਮਕਾਲੁ । ” (ਬਚੇ) 
-ਰਾਮ ੧, ਓਅੰ ੩੮:੫ (935) 


€) 


ਚਾਹੁੰਦੇ ਹਨ, ਲੋਚਦੇ ਹਨ 
“-ਰਘੁਬੰਸਿ ਤਿਲਕੁ ਸੁੰਦਰੁ ਦਸ ਰਥ ਘਰਿ ਮੁਨਿ ਬੰਛਹਿ ਜਾ ਕੀ ਸਰਣੰ।” 


-ਸਵ ੪, ਗਯੰ ੨:੫ (1401) 


ਇਛਤ 
“ਸੇਵ ਸੁਆਮੀ ਸਤਿਗੁਰ ਦਾਤਾ ਮਨ ਬੰਛਤ ਫਲ ਆਈਐ। ” 
-ਗਉ ੫, ੧੫੩”, ੨੨ (213) 


ਵੱਛਾ, ਗਉ ਦਾ ਜਾਇਆ 
“ਪਾਂਚ ਕੋਸ ਪਰ ਗਊ ਚਰਾਵਤ ਚੀਤੁ ਸੁ ਬਛਰਾ ਰਾਖੀਅਲੇ। ” 

-ਰਾਮ ਨਾਮ, ੧, ੩੨ (972) 
“ਖਿਮਾ ਧੀਰਜੁ ਕਰਿ ਗਊ ਲਵੇਰੀ ਸਹਜੇ ਬਛਰਾ ਖੀਰੁ ਪੀਐ। ” (ਮਨ ਰੂਪੀ 
ਵੱਛਾ) 

-ਪੁਭਾ ੧, ੭, ੪੨੧ (1329) 


“ਹਰਿ ਕੇ ਸੰਤ ਮਿਲੇ ਹਰਿ ਮਿਲਿਆ ਜੈਸੇ ਗਊ ਦੇਖਿ ਬਛਰਾਕ। ” 
-ਕਾਨ ੪, ੪, ੨:੨ (1295) 


-ਬਸੰ ੪, ਅਸ ੭, ੩:੧ (1190) 





ਨਕ 


“ਪਹਿਲੇ ਦੂਧ ਬਿਟਾਰਿਓ ਬਛਰੈ ਬੀਠਲੁ ਭੈਲਾ ਕਾਇ ਕਰਉ । ”(ਵੱਛੇ ਨੇ) 
-ਆਸਾ ਨਾਮ, ੨, ੩੨ (485) 


“ਦੀਨ ਦਇਆਲ ਕ੍ਰਿਪਾਲ ਦਮੋਦਰ ਭਗਤਿ ਬਛਲ ਭੈ ਹਾਰੀ। ” 
-ਰਾਮ ਕਬ, ੮, ੫:੧ (971) 


ਹੋਰ ਰੂਪ: 


ਬਛਲੁ- 
“ਉਨ ਕੇ ਬਸਿ ਆਇਓ ਭਗਤਿ ਬਛਲੁ ਜਿਨਿ ਰਾਖੀ ਆਨ ਸੰਤਾਨੀ। ” 
-ਸਾਰ ੫, ੩੧, ੨:੧ (1210) 


“ਜਉ ਤ ਸਭ ਸੁਖ ਇਤ ਉਤ ਤੁਮ ਬੰਛਵਹੁ ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪੁ 
ਪ੍ਰਾਨੀਅਹੁ। ? 
-ਸਵ ੪, ਨਲ ੧੩:੫ (1400) 


“ਕੋਊ ਨਰਕ ਕੋਊ ਸੁਰਗ ਬੰਛਾਵਤ। ” 
-ਗਉ ੫. ਸੁਖ ੨੧, ੭:੪ (292) 


“ਜਿਉ ਬਛੁਰਾ ਦੇਖਿ ਗਊ ਸੁਖੁ ਮਾਨੈ ਤਿਉ ਨਾਨਕ ਹਰਿ ਗਲਿ ਲਾਵੀਐ ਰੇ। ” 


-ਕੇਦਾ ੪, ੧, ੪੨ (1118) 


ਬਜਈਆ ---- ਵਜਾ ਕੇ 
“ਗੁਰਮੁਖਿ ਮਨੂਆ ਇਕਤ੍ਹ ਘਰਿ ਆਵੈ ਮਿਲਉ ਗੁਪਾਲ ਨੀਸਾਨੁ ਬਜਈਆ। ” 
-ਬਿਲਾ ੪, ਅਸ ੧, ੫:੨ (833) 


-ਰਾਮ ਕਬ, ੯, ੧:੪ (971) 
-ਭੈਰ ਕਬ, ੧੫, ੪:੨ (1161) 
-ਸੋਰ ਨਾਮ, ੧, ੨੨ (657) 


-ਮਾਝ ੩, ਅਸ ੨, ੬:੩ (110) 
“ਹਰਿ ਸਿਮਰਨ ਕੀ ਵੇਲਾ ਬਜਰ ਸਿਰਿ ਪਰੈ । ”(ਬਿਜ) 





ਨਕ 


-ਭੈਰ ੫, ੨੮, ੧:੪ (1143) 
ਹੋਰ ਰੂਪ: 


“ਕਾਮੁ ਕ੍ਰੋਧੁ ਬਿਖੁ ਬਜਰੁ ਭਾਰੁ । (ਕਰੜਾ, ਸਖਤ) 
-ਬਸੰ ੧, ਅਸ ੧, ੧":੧ (1187) 


“ਚਾਰਿ ਦਿਨ ਅਪਨੀ ਨਉਬਤਿ ਚਲੇ ਬਜਾਇ। ” 
-ਕੇਦਾ ਕਬ, ੬, ੧":੧ (1124) 
ਬਜਾਇਅਉ--- ਵਜਾਇਆ 
“ਸਤਿਗੁਰੁ ਪ੍ਰਮਾਣੂ ਬਿਧ ਨੈ ਸਿਰਿਉ ਜਗਿ ਜਸ ਤੂਰੁ ਬਜਾਇਅਉ। ” 
-ਸਵ ੪, ਕਲ ੬:੫ (1397) 


-ਭੈਰ ਨਾਮ, ੧੦, ੧੫੧ (1166) 


-ਸੋਰ ਕਬ, ੪, ੨:੧ (655) 


ਬਜਾਈਐ- 
“ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ। ” 
-ਸਲੋ ਕਬ, ੧੫੮੨ (1372) 


“ਸਾਧ ਸੰਤ ਮਨਾਏ ਪ੍ਰਿਅ ਪਾਏ ਗੁਨ ਗਾਏ ਪੰਚ ਨਾਦ ਤੂਰ ਬਜਾਏ। ” 
-ਆਸਾ ੫, ੧੫੩, ੧":੨ (408) 


“ਬਜਾਰੀ ਸੋ ਜੁ ਬਜਾਰਹਿ ਸੋਧੈ। (ਸਰੀਰ ਰੂਪੀ ਬਜ਼ਾਰ ਨੂੰ) 
-ਗੋਂਡ ਕਬ, ੧੦, ੩:੧ (873) 


ਕੰਜਰ, ਵਿਭਚਾਰੀ 
“ਬਜਾਰੀ ਸੋ ਜੁ ਬਜਾਰਹਿ ਸੋਧੈ। ”(ਮਹਾਨਕੋਸ਼ ਅਰਥ “ਦਰੋਗਾ” ਬਜਾਰ ਨੂੰ ਸੋਸਨ 
ਵਾਲਾ ਕਰਦਾ ਹੈ 
-ਗੋਂਡ ਕਬ ੧੦, ੩:੧ (873) 
(ਚਉਰਾਸੀ ਵਿਚ)ਭੂਮਣ ਵਾਲਾ, ਭੌਦੂ 
“ਆਵਾਗਉਣ ਬਜਾਰੀਆ ਬਾਜਾਰੁ ਜਿਨੀ ਰਚਾਇਆ। ” 
-ਮਲਾ ੧, ਵਾਰ ੨੫੭ (1290) 


ਬਜਾਵਉਗੋ --- ਵਜਾਵਾਂਗਾ 





ਨ 


“ਬੇਦ ਪੁਰਾਨ ਸਾਸਤ ਆਨੰਤਾ ਗੀਤ ਕਬਿਤ ਨ ਗਾਵਉਗੋ । ” 
-ਰਾਮ ਨਾਮ, ੨, ੧੧੨ (972) 


ਬਜਾਵਹਿ ---- ਵਜਾਵੇ, ਵਜਾਉਂਦਾ ਹੈ 
“ਨਿਰਭਉ ਕੈ ਘਰਿ ਬਜਾਵਹਿ ਤੂਰ। ” 


-ਰਾਮ ਕਬ, ੯, ੧:੩ (971) 


“ਕਬੀਰ ਜੋ ਹਮ ਜੰਤੁ ਬਜਾਵਤੇ ਟੂਟਿ ਗਈ' ਸਭ ਤਾਰ। ” 
-ਸਲੋ ਕਬ, ੧੦੩੦੨ (1369) 


-ਸਲੋ ਕਬ, ੧੦੩੦੧ (1369) 


“ਹਮ ਤੇਰੇ ਜੰਤ ਤੁ ਬਜਾਵਨਹਾਰਾ” (ਵਜਾਉਣ ਵਾਲਾ) 

੍‌੍ -ਭੈਰ ੫, ੩੧, ੨:੧ (1144) 
ਬਜਾਵਨਹਾਰੋ- 
ਲਾ ਰੋ ਕਹਾ ਗਇਓ ਜਿਨਿ ਇਹੁ ਮੰਦਰੁ ਕੀਨਾ । ? 


-ਆਸਾ ਕਬ, ੧੮, ੨੯੧ (480) 


“ਕਬ ਕੋ ਭਾਲੈ ਘੁੰਘਰੂ ਤਾਲਾ ਕਬ ਕੋ ਬਜਾਵੈ ਰਬਾਬੁ । ”” 
-ਆਸਾਂ ੪, ੬੨, ੧੧ (368) 


“ਜਉ ਦਿਨੁ ਰੈਨਿ ਤਊ ਲਉ ਬਜਿਓ ਮੂਰਤ ਘਰੀ ਪਲੋ। ” 
-ਸਾਰ ੫, ੩, ੩:੧ (1203) 


“ਪੰਚ ਬਜਿਤ੍ ਕਰੇ ਸੰਤੋਖਾ ਸਾਤ ਸੁਰਾ ਲੈ ਚਾਲੈ । ”” 
-ਰਾਮ ੫. ੮, ੨੧ (885) 


“ਬਜੀ ਬਧਾਈ ਸਹਜੇ ਸਮਾਈ ਬਹੁੜਿ ਦੂਖਿ ਨ ਰੁੰਨੀਆ। ” 
-ਕਾਨ ੫. ਛੰਤ ੧, ੪:੪ (1312) 
ਹੋਰ ਰੂਪ: 
ਬਜੈ- 
“ਟੂਟੀ ਤੰਤੁ ਨ ਬਜੈ _ਰਬਾਬੁ । ”(ਵਜਦਾ) 
- ਆਸਾ ਕਬ, ੧੧, ੨੨੧ (478) 





2954 


“ਬਟਕ ਬੀਜ ਮਤਿ ਰਵਿ ਰਹਿਓ ਜਾ ਕੋ ਤੀਨਿ ਲੋਕ ਬਿਸਥਾਰ। ”? 
-ਗਉ ਕਬ, ਬਾਅ ੩:੨ (340) 
ਬਟਰੀਆ ---- ਵਾਟ (ਰਾਹ) ਤੇ ਤੁਰਨ ਵਾਲਾ, ਰਾਹੀ, ਮੁਸਾਫਰ 
“ਸਗਲ ਬਟਰੀਆ। ”” 
-ਬਿਹਾ ੫, ੧, ੩:੧ (537) 
ਬਟਵਾਰਈ --- ਡਾਕੂ ਲੁਟੇਰੇ, ਵਾਟ ਮਾਰਨ ਵਾਲੇ 
“ਬੀਧਾ ਪੰਚ ਬਟਵਾਰਈ ਉਪਜਿਓ ਮਹਾ ਖੇਦੁ । ” 
-ਬਿਲਾ ੫, ੫੮, ੩੨ (815) 
ਬਟਵਾਰਾ ---- ਵਾਟਮਾਰ, ਲੁਟੇਰਾ, ਧਾੜਵੀ 
“ਕਾਮ ਕ੍ਰੋਧੁ ਦੁਇ ਭਏ ਜਗਾਤੀ ਮਨ ਤਰੰਗ ਬਟਵਾਰਾ। ”” 
-ਗਉ ਕਬ, ੪੯, ੨:੧ (333) 
ਹੋਰ ਰੂਪ: 
ਬਟਵਾਰੇ- 
“ਮੁਸਨਹਾਰ ਪੰਚ ਬਟਵਾਰੇ । ”(ਲੁਟੇਰੇ) 
-ਗਉਂ ੫, ੮੯, ੨:੩ (182) 


“ਬਟਾਊ ਸਿਉ ਜੋ ਲਾਵੈ ਨੇਹ। ” 


-ਗਉ ੫. ਸੁਖ ੫, ੩:੭ (268) 


(1) ਛੋਟੀ ਥੈਲੀ, ਗੁਥਲੀ, ਫਕੀਰ ਦੀ ਸੁਆਹ ਰਖਨ ਦੀ ਥੈਲੀ 
“ਖੰਡ ਬ੍ਰਹਮੰਡ ਮਹਿ ਸਿੰਡੀ ਮੇਰਾ ਬਟੂਆ ਸਭੁ ਜਗੁ ਭਸਮਾਧਾਰੀ। ” 
-ਗਉ ਕਬ, ੫੩, ੨:੧ (334) 
(2) ਭਾਵ ਸਰੀਰ 
“ਬਟੂਆ ਏਕੁ ਬਹੁਤਰਿ ਆਧਾਰੀ ਏਕੋ ਜਿਸਹਿ ਦੁਆਰਾ। ” 
-ਆਸਾ ਕਬ, 2, ੧੧ (477) 


“ਬ੍ਰਹਮ ਗਿਆਨੀ ਕਾ ਬਡ ਪ੍ਰਰਤਾਪ। ” (ਭਾਵ ਬਹੁਤ) 
-ਗਉ ੫. ਸੁਖ ੮, ੬:੬ (273) 
“ਪੰਡਿਤ ਗੁਣੀ ਸੂਰ ਹਮ ਦਾਤੇ ਏਹਿ ਕਹਹਿ ਬਡ ਹਮ ਹੀ। (ਵਡੇ) 
੍‌ -ਗਉ ਕਬ, ੫੧, ੨੨ (334) 
“ਨਾਨਕ ਬਡ ਭਾਗਿਆ ਮੇਰੇ ਮਨਾ । (ਉਤਮ) 
-ਆਸਾ ੫. ੧੬੧, ੧":੬ (410) 
“ਹਮ ਪਾਥਰ ਲੋਹ ਲੋਹ ਬਡ ਪਾਥਰ ਗੁਰ ਸੰਗਤਿ ਨਾਵ ਤਰਾਵੈਗੋ । (ਵਡੇ, ਮਹਾਨ, 
ਭਾਰੀ) 
-ਕਾਨ ੪, ਅਸ ੩, ੪:੧ (1309) 


“ਸਬਦੁ ਪਛਾਣਿ ਰਾਮ ਰਸੁ ਪਾਵਹੁ ਓਹੁ ਉਤਮੁ ਸੰਤੁ ਭਇਓ ਬਡ ਬਡਨਾ। ” 





ਨਨ 


-ਗੋਂਡ ੪, ੩, ੩:੧ (860) 


-ਸੂਹੀ ੫, ੪੧, ੧੨ (745) 


“ਬਡ ਪੁਰਖ ਪੂਰਨ ਗੁਣ ਸੰਪੂਰਨ ਭੂਮ ਭੀਤਿ ਹਰਿ ਹਰਿ ਮਿਲਿ ਭਗਹ। ” 
-ਬਿਹਾ ੫, ਛੰਤ ੪, ੨:੫ (544) 


“ਤਿਹ ਬਡਭਾਗ ਬਸਿਓ ਮਨਿ ਜਾ ਕੈ ਕਰਮ ਪ੍ਰਧਾਨ ਮਥਾਨਾਨਾ। ” 
-ਗਉ ਕਬ, ੭੪, ੩:੨ (399) 
ਹੋਰ ਰੂਪ: 
ਬਡਭਾਗਿ- 
“ਬਿਨਵੰਤਿ ਨਾਨਕ ਸਰਣਿ ਸੁਆਮੀ ਬਡਭਾਗਿ ਦਰਸਨੁ ਪਾਏ । ” 
-ਕਾਨ ੫. ਛੰਤ ੧, ੧:੬ (1312) 
ਬਡਭਾਗੀ- 
ਨ ਨਾਮਿ ਲਗੇ ਬਡਭਾਗੀ ਨਿਰਮਲੁ ਨਾਮਿ ਸੁਹਾਵਣਿਆ। ”(ਵੱਡੇ ਉਤਮ ਭਾਗਾਂ 
ਵਾਲੇ) 
-ਮਾਝ ੩, ਅਸ ੨੦, ੫:੩ (121) 
ਬਡਭਾਗੰ)- 
“ਇਹੁ ਮਨੁ ਦੇਇ ਕੀਏ ਸੰਤ ਮੀਤਾ ਕ੍ਰਿਪਾਲ ਭਏ ਬਡਭਾਗੰ?। ” (ਵੱਡੇ ਭਾਗਾਂ 
ਨਾਲ/ਸਦਕਾ) 
-ਮਲਾ ੫, ੫, ੨੯੧ (1267) 
ਬਡਭਾਗੀਅਹ- 
“ਬਸੰਤਿ ਸਾਧ ਰਿਦਯੰ ਅਚੁਤ ਬੁਝੰਤਿ ਨਾਨਕ ਬਡਭਾਗੀਅਹ । ”(ਵਡੇ ਭਾਗਾਂ ਨਾਲ) 
-ਸਸ ੫, ੫੭੧੬ (1359) 
ਬਡਭਾਗੀਆ- 
“ਨਹ ਦੂਖ ਪਾਵੈ ਪ੍ਰਭ ਧਿਆਵੈ ਧੰਨਿ ਤੇ ਬਡਭਾਗੀਆ। ”(ਵਡੇ ਭਾਗਾਂ ਵਾਲੇ) 
-ਬਿਹਾ ੫, ਛੰਤ ੪, ੩:੩ (544) 
ਬਡਭਾਗੀਹੋ- 
“ਰਾਮੁ ਰਮਹੁ ਬਡਭਾਗੀਹੋ ਜਲਿ ਥਲਿ ਮਹੀਅਲਿ ਸੋਇ । (ਵੱਡੇ ਭਾਗਾਂ ਵਾਲਿਓ) 
-ਗੂਜ ੫, ਵਾਰ ੧੪ਸ, ੫, ੨:੧ (521) 
ਬਡਭਾਗੇ- 
“ਗੁਰ ਪ੍ਰਸਾਦਿ ਪਾਈਅਹਿ ਧੰਨਿ ਤੇ ਜਨ ਬਡਭਾਗੇ । (ਵਡੇ ਭਾਗਾਂ ਵਾਲੇ) 
-ਸਵ ੪, ਕਲ ੯:੪ (1397) 
ਬਡਭਾਗੈ- 
“ਜਿਸ ਨੋ ਕ੍ਰਿਪਾ ਕਰਹਿ ਬਡਭਾਗੈ । (ਵਡੇ ਭਾਗਾਂ ਕਰਕੇ) 
-ਗਉ ੫. ਸੁਖ ੧੪, ੭:੮ (282) 
ਬਡਭਾਗੇ- 





2956 


“ਸੋ ਮਿਲੈ ਜੋ ਬਡਭਾਗੋ । (ਵੱਡੇ ਭਾਗਾਂ ਵਾਲਾ ਹੈ) 
-ਗਉ ਕਬ, ੬੬, ੧":੨ (338) 


“ਜਨਨੀ ਜਾਨਤ ਸੁਤੁ ਬਡਾ ਹੋਤੁ ਹੈ ਇਤਨਾ ਕੁ ਨ ਜਾਨੈ ਜਿ ਦਿਨ ਦਿਨ ਅਵਧ ਘਟਤੁ 
ਹੈ।”” 
-ਸਿਰੀ ਕਬ, ੧, ੧:੧ (91) 
“ਵਾਹੁ ਵਾਹੁ ਕਾ ਬਡਾ ਤਮਾਸਾ। ”(ਵਿਸ਼ਾਲ) 
-ਸਵ ੪, ਗਯੰ ੧੨:੧ (1403) 


-ਗਉ ੫. ਸੁਖ ੭, ੩:੯ (271) 
“ਕਾਚੀ ਗਾਗਰਿ ਨੀਰੁ ਪਰਤੁ ਹੈ ਇਆਤਨ ਕੀ ਇਹੈ ਬਡਾਈ । (ਭਾਵ ਗੁਣ ਲਛਣ) 
-ਸੋਰ ਕਬ, ੨, ੧:੨ (654) 
(2) ਵਡਾਪਣ 
“ਕਬੀਰ ਬਾਂਸੁ ਬਡਾਈ ਬੂਛਿਆ ਇਉ ਮਤ ਡੂਬਹੁ ਕੋਇ। ” 
-ਸਲੋ ਕਬ, ੧੨:੧ (1365) 


“ਮਨ ਧਨੂ ਤੇਰੋ ਪ੍ਰਾਨ ਏਕੈ ਸੂਤਿ ਹੈ ਜਹਾਨ ਕਵਨ ਉਪਮਾ ਦੇਉ ਬਡੇ ਤੇ ਬਡਾਨੰ । ” 
-ਸਮੁ ੫, ੪:੩ (1386) 


੨੩੩੦ . ੨ %% 


“ਰਾਜਾ ਪਰਜਾ ਸਮ ਕਰਿ ਮਾਰੇ ਐਸੋ ਕਾਲੂ ਬਡਾਨੀ ਰੇ। ” 
-ਬਿਲਾ ਕਬ, ੧, ੨੨ (855) 


ਬਡਿਆਈ --- ਮਹਿਮਾ ਸ਼ੋਭਾ, ਵਡਿਆਈ 
“;ਮਅਨਿਕ ਰਾਜ ਭੋਗ ਬਡਿਆਈ। ” 


-ਗਉ ੫. ਸੁਖ ੨੦, ੮:੩ (290) 


“ਕਹੁ ਕਬੀਰ ਜਬ ਲਹੁਰੀ ਆਈ ਬਡੀ ਕਾ ਸੁਹਾਗੁ ਟਰਿਓ। ”” 
-ਆਸਾ ਕਬ, ੩੨, ੨੧ (483) 


“ਜਿਨ ਕੇ ਜਣੇ ਬਡੀਰੇ ਤੁਮ ਹਉ ਤਿਨ ਸਿਉ ਝਗਰਤ ਪਾਪ। ? 
-ਸਾਰ ੪, ੭, ੧":੨ (1200) 


“ਬਡੇ ਬਡੇ ਅਹੰਕਾਰੀਆ ਨਾਨਕ ਗਰਬਿ ਗਲੇ। ”” 

-ਗਉ ੫, ਸੁਖ ੧੨ਸ:੨ (278) 
“ਬਡੇ ਭਾਗ ਗੁਰੁ ਸੇਵਹਿ ਅਪੁਨਾ ਭੇਦੁ ਨਾਹੀ ਗੁਰਦੇਵ ਮੁਰਾਰ। ” (ਉਤਮ) 

-ਗੂਜ ੧, ਅਸ ੨, ੭:੧ (504) 





ਨ 


ਹੋਰ ਰੂਪ: 
ਬਡੈ- 
“ਸਹਜ ਸਮਾਧਿ ਉਪਾਧਿ ਰਹਤ ਫੁਨਿ ਬਡੈ ਭਾਗਿ ਲਿਵ ਲਾਗੀ । (ਵਡੇ) 
-ਸੋਰ ਰਵਿ, ੪, ੩:੧ (658) 
ਬਡੋ- 
“ਗਰਬੁ ਬਡੋ ਮੂਲੁ ਇਤਨੇ । (ਵਡਾ, ਬਹੁਤ) 
-ਗਉ ੫. ੧੪੮", ੧":੧ (212) 
ਬਡੋਂ- 
“ਜੋਬਨ ਰੂਪ ਮਾਇਆ ਮਦ ਮਾਤਾ ਬਿਚਰਤ ਬਿਕਲ ਬਡੋ ਅਭਿਮਾਨੀ । ”(ਵਡਾ) 
-ਸਮੁ ੫, ੧":੩ (1387) 


“ਬੋਲਤ ਬੋਲਤ ਬਢਹਿ ਬਿਕਾਰਾ। ” 
-ਗੋਂਡ ਕਬ, ੧, ੩:੧ (870) 


੯ 


ਵੱਧਦਾ 
“ਕਬੀਰ ਟਾਲੈ ਟੋਲੈ ਦਿਨੁ ਗਇਆ ਬਿਆਜੁ ਬਢੰਤਉ ਜਾਇ। ” 
-ਸਲੋ ਕਬ, ੨੦੮੧ (1375) 


ਵਧਨ 
“ਛਣਿ ਘਾਲੇ ਸਭ ਦਿਵਸ ਸਾਸ ਨਹ ਬਢਨ ਘਟਨ ਤਿਲੂ ਸਾਰ। ”” 


-ਗਉ ੫. ਬਾਅ ੨੧ਸ:੧ (254) 


ਬਿਨੁ ਹਰਿ ਭਜਨ ਸਗਲ ਦੁਖ ਪਾਵਤ ਜਿਉ ਪ੍ਰੇਮ ਬਢਾਇ ਸੂਤ ਕੇ ਹਟੂਆ। 
- ਸਮ ੫. ੧੧":੩ (1389) 
ਹੋਰ ਰੂਪ: 
ਬਢਾਇਓ- 
“ਜਨਮ ਮਰਨ ਮਨ ਮੋਹੁ ਬਢਾਇਓ। (ਵਧਾਇਆ) 
-ਗਉ ੫. ਬਾਅ ੨੬ (250) 
ਬਢਾਈ- 
“ਤਾ ਕੋ ਦੂਖੁ ਹਰਿਓ ਕਰੁਣਾ ਮੈ ਅਪਨੀ ਪੈਜ ਬਢਾਈ। (ਵਧਾਈ) 
-ਮਾਰੂ ੯, ੧, ੧:੨ (1008) 
ਬਢਾਵਹਿ ---- ਕਟਾਵੇ' 
“ਜੇ ਤਖਤਿ ਬੈਸਾਲਹਿ ਤਉ ਦਾਸ ਤੁਮਾਰੇ ਘਾਸੁ ਬਢਾਵਹਿ ਕੇਤਕ ਬੋਲਾ । ? 
-ਸਾਰ ੫, ੩੬, ੨:੧ (1211) 


“ਸੁਤ ਬਨਿਤਾ ਸਾਜਨ ਸੁਖ ਬੰਧਤ ਤਾ ਸਿਉ ਮੋਹੁ ਬਢਿਓ ਸੁਘਨਾ। ”? 
-ਸਮੁ ੫, ੪":੩ (1387) 





2958 


“ਗੁਨ ਤੇ ਪ੍ਰੀਤਿ ਬਢੀ ਅਨ ਭਾਂਤੀ ਜਨਮ ਮਰਨ ਫਿਰਿ ਤਾਨਿਆ। ”” 
-ਆਸਾ ਧੰਨਾ, ੧, ੧੨ (487) 
ਹੋਰ ਰੂਪ: 
ਬਢੈ- 
“ਨਾ ਓਹੁ ਬੰਢੈ ਨ ਘਟਤਾ ਜਾਇ। ”? 
-ਗਉ ਨਾਮ, ਥਿਤੀ ੩:੩ (343) 


“ਹੰਸਾ ਵਿਚਿ ਬੈਠਾ ਬਗੁ ਨ ਬਣਈ ਨਿਤ ਬੈਠਾ ਮਛੀ ਨੋ ਤਾਰ ਲਾਵੈ । ”” 
-ਰਾਮ ੫, ਵਾਰ ੭ਸ, ੫. ੧:੬ (960) 
ਬਣਸਪਤਿ---- ਬਨਾਸਪਤੀ, ਸਬਜ਼ੀ, ਬ੍ਰਿਛ ਬੂਟੇ ਆਦਿ 
“ਆਪੇ ਭਾਰ ਅਠਾਰਹ ਬਣਸਪਤਿ ਆਪੇ ਹੀ ਫਲ ਲਾਏ । ”” 
-ਬਿਹਾ ੪, ਵਾਰ ੧੫੧ (554) 


“ਐਸਾ ਬਣਜੁ ਕਰਹੁ ਗ੍ਰਿਹ ਭੀਤਰਿ ਜਿਤੁ ਉਤਰੈ ਭੂਖ ਪਿਆਸਾ ਹੇ। ” 
-ਮਾਰੂ ੫, ਸੋਲਾ ੨, ੪:੩ (1072) 


“ਨਾਮ ਰਤਨੁ ਗੁਣਾ ਹਰਿ ਬਣਜੇ ਲਾਦਿ ਵਖਰੁ ਲੈ ਚਾਲਿਓ। ”” 
-ਮਾਰੂ ੫, ੫, ੧੨੨ (1000) 


“ਆਆਪੇ ਫਰਕੁ _ਕੀਤੋਨੁ ਘਟ ਅੰਤਰਿ ਆਪੇ ਬਣਤ ਬਣਾਵਣਿਆ। ”? 

-ਮਾਝ ੩, ਅਸ ੨੭, ੧੩ (125) 
“ਸਗਲੀ ਬਣਤ ਬਣਾਈ ਆਪੇ। ” 

-ਮਾਝ ੫. ਅਸ ੩੬, ੯੧ (131) 


(2) ਵਿਉੱਤ, ਬਾਣੂੰ, ਜੁਗਤ, ਪ੍ਰਬੰਧ, ਬਿਧ 
“ਸਤਿਗੁਰ ਸੇਤੀ ਮਨੁ ਰਤਾ ਰਖਿਆ ਬਣਤ ਬਣਾਇ। ” 
-ਗਉ ੪, ਵਾਰ ੨੩ਸ, ੪, ੨੨ (313) 
“ਤਿਸੁ ਗੁਰ ਕਉ ਸਦ ਬਲਿਹਾਰਣੈ ਜਿਨਿ ਹਰਿ ਸੇਵਾ ਬਣਤ ਬਣਾਈ। ” 
-ਵਡ ੪, ਵਾਰ ੫:੨ (588) 
“ਜਿਉ ਜਲ ਮਹਿ ਕਮਲੁ ਅਲਿਪਤੁ ਹੈ ਐਸੀ ਬਣਤ ਬਣਾਇ। ” (ਪ੍ਰਬੰਧ/ਵਿਉੱਤਰਚ 
ਬਾਨੂੰ ਬੰਨ) 


-ਮਲਾ ੧, ੭:੬ (1281) 


ਬਣਤਿਆ ---- ਬਣ ਜਾਂਦੇ ਹਨ 
“ਧਨੁ ਧਨੁ ਭਾਗ ਤਿਨਾ ਸਾਧ ਜਨਾ ਹਰਿ ਕੀਰਤਨ ਗਾਇ ਗੁਣੀ ਜਨ ਬਣਤਿਆ। ” 
-ਸੋਰ ੪, ਵਾਰ ੧੮:੩ (649) 


“ਏਨਾ ਨੋ ਭਉ ਅਗਲਾ ਪੂਰੀ ਬਣਤ ਬਣਤੀ। ” 





ਨ 


-ਰਾਮ ੩ ਵਾਰ ੩:੪ (948) 


“ਸਭ ਕੀਤਾ ਤੇਰਾ ਵਰਤਦਾ ਸਭ ਤੇਰੀ ਬਣਤੈ । ”” 
-ਗਉ ੪, ਵਾਰ ੨੪:੩ (314) 


“ਸੁਖਵੰਤੀ ਸਾ ਨਾਰਿ ਸੋਭਾ ਪੂਰਿ ਬਣਾ। ” 
-ਆਸਾ ੫, ਛੰਤ ੭, ੨੨ (457) 
“ਮਧੁਰ ਬਾਨੀ ਪਿਰਹਿ ਮਾਨੀ ਥਿਰੁ ਸੋਹਾਗੁ ਤਾ ਕਾ ਬਣਾ। ”” 


-ਆਸਾ ੫, ਛੰਤ ੭, ੨੫ (457) 


“ਮਾਇਆ ਜਾਲੂ ਪਸਾਰਿਆ ਭੀਤਰਿ ਚੋਗ ਬਣਾਇ। ”? 
-ਸਿਰੀ ੫, ੯੧, ੩:੧ (50) 
“ਪਾਤਿਸਾਹੀ ਭਗਤ ਜਨਾ ਕਉ ਦਿਤੀਅਨੁ ਸਿਰਿ ਛਤੁ ਸਚਾ ਹਰਿ ਬਣਾਇ । (ਭਾਵ 
ਧਰ ਕੇ ਸ਼ੁਭ ਇਮਾਨ ਕਰਕੇ) 
-ਵਡ ੪, ਵਾਰ ੧੧, ੩, ੧:੨ (590) 
“ਸਬਦਿ ਸਚੈ ਰੰਗੁ ਲਾਲੂ ਕਰਿ ਭੈ ਭਾਇ ਸੀਗਾਰੁ ਬਣਾਇ । ”(ਬਣਾਂਦੀ ਭਾਵ ਕਰਦੀ 
ਹੈ) 
-ਸੂਹੀ ੩, ਵਾਰ ੩ਸ, ੩, ੨:੪ (786) 


ਬਣਾਇਆ --- ਸਿਰਜਿਆ, ਰਚਿਆ 
“ਜਿਤੁ ਘਰਿ ਪਿਰਿ ਸੋਹਾਗੁ ਬਣਾਇਆ। ”? 
-ਮਾਝ ੫, ੧੧, ੧:੧ (97) 
“ਅੰਦਰਿ ਹੀਰਾ ਲਾਲੁ ਬਣਾਇਆ। ” (ਭਾਵ ਰਖਿਆ) 
-ਮਾਝ ੩, ਅਸ ੬, ੧:੧ (112) 


ਹੋਰ ਰੂਪ: 
ਬਣਾਈ- 
ਵੀ ਬਣਤ ਬਣਾਈ ਆਪੇ। ” (ਸਿਰਜੀ, ਰਚੀ) 

-ਮਾਝ ੫. ਅਸ ੩੬, ੯੧ (131) 
“ਨਾਨਕ ਨਾਮੁ ਪਦਾਰਥੁ ਦੀਜੈ ਹਿਰਦੈ ਕੰਠਿ ਬਣਾਈ । (ਮਨ ਤੇ ਗਲ ਵਿਚ ਸਵਾਰ 
ਕੇ ਰੱਖਾਂ) 


-ਗੂਜ ੧, ਅਸ ੩, ੮:੨ (504) 

ਬਣਾਈਅਨੁ- 
“ਆਪੇ ਸੇਵ ਬਣਾਈਅਨੁ ਗੁਰਮੁਖਿ ਆਪੇ ਅੰਮਿ੍‌ਤੁ ਪੀਆ। (ਭਾਵ ਸਿਖਾਈ) 

-ਬਿਹਾ ੪, ਵਾਰ ੭:੪ (551) 
ਬਣਾਈਆ- 
“ਸਚੁ ਸਚਾ ਕੁਦਰਤਿ ਜਾਣੀਐ ਦਿਨੁ ਰਾਤੀ ਜਿਨਿ ਬਣਾਈਆ। ” (ਬਣਾਇਆ, 
ਰਚਿਆ) 

-ਗਉ ੪, ਵਾਰ ੨੩:੧ (313) 





2960 


ਬਣਾਏ- 
“ਭੈ ਭਾਇ ਸੀਗਾਰੁ ਬਣਾਏ । (ਬਣਾਵੇ) 
-ਮਾਝ ੩, ਅਸ ੫. ੪੧ (112) 
“ਪਿਰੁ ਪਰਦੇਸਿ ਸਿਗਾਰੁ ਬਣਾਏ । ”(ਕਰੇ) 
-ਮਾਝ ੩, ਅਸ ੩੦, ੭:੧ (127) 
“ਆਪੇ ਭਾਂਤਿ ਬਣਾਏ ਬਹੁ ਰੰਗੀ ਸਿਸਟਿ ਉਪਾਇ ਪ੍ਰਭਿ ਖੇਲੂ ਕੀਐ। (ਸਿਰਜੇ) 
-ਪੁਭਾ ੩, ੬, ੧:੧ (1334) 


ਬਣਾਵਹਿ ---- ਸਿਰਜੇ, ਬਣਾਏ 
““ਸਾਵਲ ਸੁੰਦਰ ਰੂਪ ਬਣਾਵਹਿ ਬੇਣੁ ਸੁਨਤ ਸਭ ਮੋਹੈਗਾ। ” 
-ਮਾਰੂ ੫, ਸੋਲਾ ੧੧, ੯:੩ (1082) 


ਬਣਾਵਣਿਆ -- ਬਣਾਨਾ, ਭਾਵ ਕਰਨਾ 

“ਸੇਜ ਸੁਹਾਵੀ ਸਦਾ ਪਿਰੁ ਰਾਵੇ ਸਚੁ ਸੀਗਾਰੁ ਬਣਾਵਣਿਆ। ” 

-ਮਾਝ ੩, ਅਸ ੩, ੫:੩ (110) 
ਹੋਰ ਰੂਪ: 
ਬਣਾਵਣੀ- 
“ਸਭ ਤੇਰੀ ਬਣਤ ਬਣਾਵਣੀ ਨਾਨਕ ਭਲ ਭਲਾ । ”(ਬਣਾਨੀ ਸਿਰਜਨੀ) 

-ਗਉ ੪, ਵਾਰ ੯ਸ, ੪, ੨੮ (304) 

ਬਣਾਵੈ- 
“ਗੁਰ ਸਬਦੀ ਸੀਗਾਰੁ ਬਣਾਵੈ। (ਬਣਾਏ ਭਾਵ ਕਰੇ) 

-ਆਸਾ ੩, ੪੭, ੨੨ (363) 


(1) ਬਣੀ, ਬਣਨ ਦੀ ਕਿਰਿਆ 
“ਗੁਰਮੁਖਿ ਲੋਭੁ ਨਿਵਾਰੀਐ ਹਰਿ ਸਿਉ ਬਣਿ ਆਈ।” 
-ਆਸਾ ੧, ਅਸ ੧੫, ੩੨ (419) 
“ਸੁਣੀ ਅਰਦਾਸਿ ਸੁਆਮੀ ਮੇਰੈ ਸਰਬ ਕਲਾ ਬਣਿਆਈ। ”(ਭਾਵ ਰਾਸ ਹੋ ਗਏ) 
-ਸੋਰ ੫, ੧੧, ੪:੧ (611) 
“ਕਥਨ ਕਹਣ ਕਉ ਸੋਝੀ ਨਾਹੀ ਜੋ ਪੇਖੈ ਤਿਸੁ ਬਣਿ ਆਵੈ। (ਭਾਵ ਮੁਆਫਤ 
ਆਵੇ) 
-ਰਾਮ ੫, ੪, ੨੨ (883) 
(2) ਵਨ, ਜੰਗਲ 
“ਬਣਿ ਤ੍ਰਿਣਿ ਤ੍ਰਿਭਵਣਿ ਪੂਰਿ ਪੂਰਨ ਕੀਮਤਿ ਕਹਣੁ ਨ ਜਾਈ। ” 
-ਬਿਹਾ ੫, ਛੰਤ ੫, ੪:੫ (545) 


(1) ਹੋ ਗਿਆ, ਬਣ ਗਿਆ 
“ਉਚ ਨੀਚ ਸਚੁ ਇਕ ਸਮਾਨਿ ਕੀਟ ਹਸਤੀ ਬਣਿਆ। ” 
-ਗਉ ੫. ਵਾਰ ੭:੪ (319) 
“ਗੁਰ ਸਬਦੀ ਮੈਲੁ ਉਤਰੈ ਤਾ ਸਚੁ ਬਣਿਆ ਸੀਗਾਰੁ । (ਹੋਇਆ) 
-ਸੂਹੀ ੩, ਅਸ ੩, ੧੭:੨ (755) 
(2) ਸਜਿਆ, ਸੋਭਨੀਕ ਹੋਇਆ, ਸੋਹਣਾ ਲਗ ਰਿਹਾ ਹੈ 





2961 


“ਹਰਿ ਮੰਗਲੁ ਗਾਉ ਸਖੀ ਗ੍ਰਿਹਿ ਮੰਦਰੁ ਬਣਿਆ। ”? 
-ਰਾਮ ੩, ਅਨੰ ੩੪੨ (922) 


“ਸਤਿਗੁਰ ਸੇਵਾ ਸਫਲ ਹੈ ਬਣੀ। ” 

-ਗਉ ੪, ੪੩, ੧:੧ (165) 
“ਪੰਖ ਤੁਟੇ ਫਾਹੀ ਪੜੀ ਅਵਗੁਣਿ ਭੀੜ ਬਣੀ। 

-ਰਾਮ ੧, ਓਅੰ ੩੩:੪ (934) 

ਹੋਰ ਰੂਪ: 
ਬਣੀਐ- 
“ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ। ” (ਬਣੀਦਾ ਹੈ) 

-ਗਉ ੪, ਵਾਰ ੯:੩ (304) 
ਬਣੇ- 
“ਸਭ ਸਿੰਗਾਰ ਬਣੇ ਤਿਸੁ ਗਿਆਨੇ । (ਬਣ ਗਏ, ਹੋਏ) 

-ਮਾਝ ੫, ੧੧, ੩੨ (97) 


(1) ਬਣ ਗਏ, ਹੋਏ, ਵੇਖੋ “ਬਣੀ ? 
(2) ਫਬੇ, ਸ਼ੋਭਨੀਕ ਹੋਏ, ਜਚੇ 
“ਜਿਨ ਸਾਸਿ ਗਿਰਾਸਿ ਧਿਆਇਆ ਮੇਰਾ ਹਰਿ ਹਰਿ ਸੇ ਸਾਚੀ ਦਰਗਹ ਹਰਿ ਜਨ 
ਬਣੇ। ”” 
-ਭੈਰ ੪, ੭, ੩੨ (1136) 


(1) ਬਣ ਜਾਵੇ, ਖੜੀ ਹੋ ਜਾਵੇ 
“ਜਾ ਕਉ ਮੁਸਕਲੁ ਅਤਿ ਬਣੈ ਢੋਈ ਕੋਇ ਨ ਦੇਇ।” 
-ਸਿਰੀ ੫, ਅਸ ੨੬, ੧:੧ (70) 
(2) ਬਣਦੀ/ਜਚਦੀ ਹੈ 
“ਸਾਹਿਬ ਸੇਤੀ ਹੁਕਮੁ ਨ ਚਲੈ ਕਹੀ ਬਣੈ ਅਰਦਾਸਿ। ” 
-ਆਸਾ ੧, ਵਾਰ ੨੨ਸ, ੨, ੩:੪ (474) 


ਬਤਊਆ ---- ਗਲਬਾਤ, ਵਾਰਤਾਲਾਪ 
“ਪੰਚ ਜਨਾ ਸਿਉ ਬਾਤ ਬਤਊਆ ਚੀਤੁ ਸੁ ਡੋਰੀ ਰਾਖੀਅਲੇ। ” 
-ਰਾਮ ਨਾਮ, ੧, ੧੨ (972) 


-ਗਉ ੫, ਅਸ ੭, ੨੨ (239) 


-ਭੈਰ ਕਬ, ੧੩, ੪:੨ (1160) 
“ਬੰਤਰ ਕੀ ਸੈਨਾ ਸੇਵੀਐ ਮਨਿ ਤਨਿ ਜੁਝੁ ਅਪਾਰੁ । ? 
-ਸਲੋ ੧, ੨੫:੨ (1412) 





2962 


(ਮਹਾਨਕੋਸ਼ ਇਥੇ ਅਰਥ “ਜੰਗਲ ਵਿਚ ਫਿਰਨ ਵਾਲੇ” ਕਰਦਾ ਹੈ) 


“ਕਾਢਿ ਖੜਗੁ ਕਾਲੁ ਭੈ ਕੋਪਿਓ ਮੋਹਿ ਬਤਾਉ ਜੁ ਤੁਹਿ ਰਾਖੈ। ” 
-ਭੈਰ ਨਾਮ, ੯, ੪2੧ (1165) 


“ਗੁਹਜ ਪਾਵਕੋ ਬਹੁਤੁ ਪ੍ਰਜਾਰੈ ਮੋ ਕਉ ਸਤਿਗੁਰਿ ਦੀਉ ਹੈ ਬਤਾਇ। (ਭਾਵ 
ਖਬਰਦਾਰ ਕਰ ਦਿਤਾ ਹੈ) 
-ਗੂਜ ੫, ੨੧, ੧੨ (500) 
“ਜਾਤਿ ਜਨਮੁ ਨਹ ਪੁਛੀਐ ਸਚ ਘਰੁ ਲੇਹੁ ਬਤਾਇ। (ਭਾਵ ਜਾਣਨਾ, ਸਿਖਣਾ 
ਚਾਹੀਦਾ ਹੈ) 
-ਪੁਭਾ ੧, ੧੦, ੪੨੧ (1330) 
ਹੋਰ ਰੂਪ: 
ਬਤਾਇਓ- 
“ਕਰੀ ਕ੍ਰਿਪਾ ਦਇਆਲ ਬੀਠੁਲੈ ਸਤਿਗੁਰ ਮੁਝਹਿ ਬਤਾਇਓ। (ਦਸਿਆ, ਦਸ 
ਦਿਤਾ) 
-ਗਉ ੫, ੧੨੩", ੧":੨ (205) 
ਬਤਾਇਆ- 
“ਗੁਰਿ ਸਤਿਗੁਰਿ ਦਾਤੈ ਪੰਥੁ ਬਤਾਇਆ ਹਰਿ ਮਿਲਿਆ ਆਇ ਪ੍ਰਭੁ 
ਮੇਰੀ। (ਦਸਿਆ) 
-ਗਉ ੪, ੫੮, ੩:੧ (170) 
ਬਤਾਈ- 
“ਕੋਈ ਐਸਾ ਸੰਤੁ ਸਹਜ ਸੁਖਦਾਤਾ ਮੋਹਿ ਮਾਰਗੁ ਦੇਇ ਬਤਾਈ । (ਦਸੇ ਦਸ ਦੇਵੇ) 
-ਗਉਂ ੫, ੧੨੨, ੧":੨ (204) 
“ਮਾਨਸ ਦੇਹ ਪਾਇ ਪਦ ਹਰਿ ਭਜੁ ਨਾਨਕ ਬਾਤ ਬਤਾਈ । (ਦਸੀ ਭਾਵ ਸਮਝਾਈ) 
-ਸੋਰ ੯, ੩, ੩:੨ (632) 
ਬਣਾਏ- 
“ਪਾਇ ਲਗਉ ਬੇਨਤੀ ਕਰਉ ਲੇਉਗੀ ਪੰਥੁ ਬਤਾਏ। ” (ਭਾਵ ਪੁੱਛ ਲਵਾਂਗੀ) 
-ਤਿਲੰ ੧, ਅਸ ੧, ੫:੨ (725) 


“ਕਵਨ ਪਰਾਧ ਬਤਾਵਉ ਅਪੁਨੇ ਮਿਥਿਆ ਮੋਹ ਮਗਨਾਰੇ । ”” 
-ਮਾਰੂ ੫, ੨; ੪:੧ (999) 
ਹੋਰ ਰੂਪ: 


ਬਤਾਵਹੁ- 
“ਸੋ ਸੁਖੁ ਮੋ ਕਉ ਸੰਤ ਬਤਾਵਹੁ । (ਦਸੋ) 


-ਗਉ ੫, ੮੧, ੧":੧ (179) 





2963 


-ਗਉ ਕਬ, ਥਿਤੀ ੧੨:੪ (344) 


“ਗੁਰ ਗਮ ਗਿਆਨ ਬਤਾਵੈ ਭੇਦ । (ਦਸਦਾ ਹੈ) 

-ਗਉ ਕਬ, ਥਿਤੀ ੯:੩ (343) 
“ਹਰਿ ਦਾ ਪੰਥੁ ਕੋਊ ਬਤਾਵੈ ਹਉ ਤਾ ਕੈ ਪਾਇ ਲਾਗੀ। ”(ਦਸੇ) 

-ਮਲਾ ੪, ੯, ੧੨ (1265) 
ਬੱਤੀ, ਦੋ ਉਪਰ ਤੀਹ, ਗਿਣਤੀ ਦੀ ਇਕ ਇਕਾਈ 
“ਨ ਸੋਹੈ ਬਤੀਸ ਲਖਨਾ। ”” 

-ਭੈਰ ਨਾਮ, ੨, ੩੨ (1163) 
“ਜੈਸੇ ਕਾਤੀ ਤੀਸ ਬਤੀਸ ਹੈ ਵਿਚਿ ਰਾਖੈ ਰਸਨਾ ਮਾਸ ਰਤੁ ਕੇਰੀ। ”” 

-ਗਉ ੪, ੫੧, ੩:੧ (168) 


ਬੱਤੀ, ਦੋ ਉਪਰ ਤੀਹ, ਗਿਣਤੀ ਦੀ ਇਕ ਇਕਾਈ 
“ਬਤੀਹ ਸੁਲਖਣੀ ਸਚੁ ਸੰਤਤਿ ਪੂਤ। ” 


-ਆਸਾ ੫. ੩, ੩੧ (371) 


ਭੈੜੇ 
“ਦਸ ਅਉਰਾਤ ਰਖਹੁ ਬਦ ਰਾਹੀ। ” 

-ਮਾਰੂ ੫, ਸੋਲਾ ੧੨, ੪:੨ (1083) 
“ਬਨਿਤਾ ਛੋਡਿ ਬਦ ਨਦਰਿ ਪਰ ਨਾਰੀ। (ਭੈੜੀ, ਬੁਰੀ) 


-ਪ੍ਰਭਾ ੫, ਅਸ ੨, ੫:੩ (1348) 


(1) ਬੰਦਨਾ ਪੁਣਾਮ, ਨਮਸਕਾਰ 
“ਲਸਕਰ ਤਰਕਸ ਬੰਦ ਬੰਦ ਜੀਉ ਜੀਉ ਸਗਲੀ ਕੀਤ। ” 
-ਸਿਰੀ ੫, ਅਸ ੨੬, ੭੩ (70) 
“ਕਲਿ ਭਗਵਤ ਬੰਦ ਚਿਰਾਮੰ। ”? 
-ਪ੍ਰਭਾ ਬੇਣੀ, ੧, ੧":੧ (1351) 
(2) ਬੰਨ੍ਹਣ ਵਾਲੇ 
“ਲਸਕਰ ਤਰਕਸ ਬੰਦ ਬੰਦ ਜੀਉ ਜੀਉ ਸਗਲੀ ਕੀਤ। ” 
-ਸਿਰੀ ੫, ਅਸ ੨੬, ੭੩ (70) 
(3) ਬੰਧਨ, ਬੰਨ੍ਹਣ ਦੀ ਸ਼ਕਤੀ 
“ਮਿਰਤਕ ਭਏ ਦਸੈ ਬੰਦ ਛੁਟੇ ਮਿਤ ਭਾਈ ਸਭ ਛੋਰੇ । ” 
੍‌੍ -ਆਸਾ ਕਬ, ੧੮, ੫:੧ (480) 
ਆਖਦਾ ਕਹਿੰਦਾ 
“ਹੋਰ ਕਥਨੀ ਬਦਉ ਨ ਸਗਲੀ ਛਾਰੁ । ? 
-ਰਾਮ ੧, ਅਸ ੪, ੨:੪ (904) 
(1) ਬੰਦਾ, ਸੇਵਕ 
“ਬੰਦਉ ਹੋਇ ਬੰਦਗੀ ਗਹੈ । ” 





2964 


-ਗਉ ਕਬ, ਬਾਅ ੨੯੮੩ (341) 
(2) ਨਮਸਕਾਰ ਕਰਾਂ 
“ਅੰਮ੍ਰਿਤ ਬਚਨ ਮਨ ਮਹਿ ਸਿੰਚਉ ਬੰਦਉ ਬਾਰ ਬਾਰ। ? 
-ਸੂਹੀ ੫, ੪੨, ੩੨ (745) 


“ਸਕਤਿ ਸਨੇਹੁ ਕਰਿ ਸੁੰਨਤਿ ਕਰੀਐ ਮੈਨ ਬਦਉਗਾ ਭਾਈ। ”” 


-ਆਸਾ ਕਬ, ੮, ੨੧ (477) 


““ਤੈਡੀ ਬੰਦਸਿ ਮੈ ਕੋਇ ਨ ਡਿਠਾ ਤੂ ਨਾਨਕ ਮਨਿ ਭਾਣਾ। ” 
-ਰਾਮ ੫. ਵਾਰ ੧੫ਸ, ੫. ੧:੧ (964) 


“ਬੰਦਹਿ ਜੋ ਚਰਣ ਸਰਣਿ ਸੁਖੁ ਪਾਵਹਿ ਪਰਮਾਨੰਦ ਗੁਰਮੁਖਿ ਕਹੀਐ। ”” 
-ਸਵ ੪, ਗਯੰ ੧:੧੮ (1401) 


ਬਿਦਨਾ, ਸੂਰਤ ਲਾਉਣੀ 
“ਬਦਹੁ ਕੀ ਨ ਹੋਡ ਮਾਧਉ ਮੋ ਸਿਉ।”? 


-ਸਾਰ ਨਾਮ, ੨, ੧”:੧ (1252) 
-ਗਉ ਕਬ, ਬਾਅ ੨੯੪ (342) 


-ਗਉ ਕਬ, ੬੯, ੧":੧ (338) 
“ਸੇਖ ਫਰੀਦੈ ਖੈਰੁ ਦੀਜੈ ਬੰਦਗੀ। ”” 
-ਸਲੋ ਫਰ, ੧, ੪:੨ (488) 
“ਆਖੀਂ ਸੇਖਾਂ ਬੰਦਗੀ ਚਲਣੁ ਅਜੁ ਕਿ ਕਲਿ। ”(ਸੇਖਾਂ ਨੂੰ ਆਖੀ' ਕਿ ਭਗਤੀ ਕਰੋ) 
-ਸਲੋ ਫਰ, ੯੭੩ (1383) 
(ਮਹਾਨਕੋਸ਼ ਇਥੇ ਅਰਥ “ਸਲਾਮ” ਕਰਦਾ ਹੈ) 
ਹੈ 
“ਐਜੀ ਤੂੰ ਆਪੇ ਸਭ ਕਿਛੁ ਜਾਣਦਾ ਬਦਤਿ ਤ੍ਰਿਲੋਚਨੁ ਰਾਮਈਆ। ” 
-ਸਿਰੀ ਤਿਲੋ, ੨, ੫:੨ (92) 
ਬਦਦੁਆਇ--- ਬਦ ਅਸੀਸ, ਦੁਰ ਅਸੀਸ 
“ਲੈਦਾ ਬਦ ਦੁਆਇ ਤੂੰ ਮਾਇਆ ਕਰਹਿ ਇਕਤ। ”” 
-ਸਿਰੀ ੫, ੭੧, ੩੯੧ (42) 


“ਜਿਨਿ ਧਨ ਪਿਰ ਕਾ ਸਾਦੁ ਨ ਜਾਨਿਆ ਸਾ ਬਿਲਖ ਬਦਨ ਕੁਮਲਾਨੀ। ” 
-ਮਥਾ ੧, ੪, ੧":੧ (1255) 





2965 


“ਜੈਸੇ ਦਰਪਨ ਮਾਹਿ ਬਦਨ ਪਰਵਾਨੀ। ”?” 
-ਕਾਨ ਨਾਮ, ੧, ੧:੨ (1318) 


-ਗਉ ੫, ੧੬੭", ੩:੨ (217) 


“ਕਰਉ ਬੰਦਨਾ ਅਨਿਕਵਾਰ ਸਰਨਿ ਪਰਉ ਹਰਿ ਰਾਇ । (ਨਮਸਕਾਰ) 
-ਗਉ ੫. ਥਿਤੀ ੨ਸ:੧ (296) 


“ਜਿਉ ਛੁਟੜਿ ਘਰਿ ਘਰਿ ਫਿਰੈ ਦੁਹਚਾਰਣਿ ਬਦਨਾਉ। ” 
-ਸੋਰ ੪, ਵਾਰ ੭ਸ, ੩, ੨੨ (645) 
ਬਦਨਾਵੀ ---- ਬਦਨਾਮੀ 
“ਜੋ ਕੋ ਨਾਉ ਲਏ ਬਦਨਾਵੀ ਕਲਿ ਕੇ ਲਖਣ ਏਈ। ” 
-ਰਾਮ ੧, ਅਸ ੧, ੩:੨ (902) 


“ਅਮਿਉ ਰਸਨਾ ਬਦਨਿ ਬਰਦਾਤਿ ਅਲਖ ਅਪਾਰ ਗੁਰ ਸੂਰ ਸਬਦਿ ਹਉਮੈ 
ਨਿਵਾਰੂਉ। ” 
-ਸਵ ੫, ਕਲ ੯:੧ (1408) 


“ਕਥਨੀ ਬਦਨੀ ਨ ਪਾਈਐ ਹਉਮੈ ਵਿਚਹੁ ਜਾਇ। ” 
-ਸਿਰੀ ੩, ੫੦, ੧:੨ (33) 


(ਕਥਨੀ ਬਦਨੀ ਜੁਬਾਨੀ ਗੱਲਾਂ ਬਾਤਾਂ ਫੋਕਟ ਗੱਲਾਂ) 


“ਹਥਹੁ ਛੁੜਕੀ ਤਨੁ ਸਿਆਹੁ ਹੋਇ ਬਦਨੁ ਜਾਇ ਕੁਮਲਾਇ। ”? 
-ਗੂਜ ੩, ਵਾਰ ੫ਸ, ੩, ੧:੪ (510) 


੯ < 


ਮੂੰਹ ਤੱ 
“ਬਦਨੈ ਬਿਨੁ ਖਿਰ ਖਿਰ ਹਾਸਤਾ। ”” 
-ਬਸੰ ਕਬ, ੩, ੨੨ (1194) 


(1) ਕੁਕਰਮੀ, ਦੁਰ ਅਚਾਰੀ, ਬੁਰੇਅਮਲਾਂ ਵਾਲਾ, ਐਬੀ, ਮੰਦ ਕਰਮੀ 
“ਪਿੰਡੁ ਪੜੈ ਜੀਉ ਖੇਲਸੀ ਬਦਫੈਲੀ ਕਿਆ ਹਾਲੂ। ”” 
-ਸਿਰੀ ੧, ਅਸ ੧੬, ੪:੩ (63) 
(2) ਬੁਰੇ ਕੰਮ, ਮੰਦੇ ਕੰਮ 
“ਖਾਇ ਖਾਇ ਕਰੇ ਬਦਫੈਲੀ ਜਾਣੁ ਵਿਸੂ ਕੀ ਵਾੜੀ ਜੀਉ।” 
-ਮਾਝ ੫, ੩੭, ੨:੩ (105) 





2966 


ਬਦਬਖਤ ---- ਅਭਾਗਾ, ਮੰਦ ਭਾਗਾ 
“ਬਦਬਖਤ ਹਮ ਚੁ ਬਖੀਲ ਗਾਫਿਲ ਬੇਨਜਰ ਬੇਬਾਕ । ” 
-ਤਿਲੰ ੧, ੧, ੪:੧ (721) 
(ਅੰ.ਬਦਰਾਹ) ਥੈਲਾ, ਤੋੜਾ 
“ਨਾਨਕ ਬਦਰਾ ਮਾਲ ਕਾ ਭੀਤਰਿ ਧਰਿਆ ਆਣਿ। ” 
-ਸੂਹੀ ੩, ਵਾਰ ੧੨ਸ, ੧, ੧:੧ (789) 
ਬਦਲੇ, ਇਵਜ਼ ਵਿਚ 
“ਦੁਲਭ ਜਨਮੁ ਚਿਰੰਕਾਲ ਪਾਇਓ ਜਾਤਉ ਕਉਡੀ ਬਦਲਹਾ। ”” 
-ਸਾਰ ੫. ੪, ੧੧ (1203) 
ਬਦਲ ਜਾਂਦੀ ਹੈ, ਤਬਦੀਲ ਹੋ' ਜਾਂਦੀ ਹੈ 
“ਗੁਰ ਪਰਸਾਦੀ ਜੀਵਤੁ ਮਰੈ ਉਲਟੀ ਹੋਵੈ ਮਤਿ ਬਦਲਾਹੁ । ” 
-ਸੋਰ ੪, ਵਾਰ ੨੨ਸ, ੩, ੧:੩ (651) 


-ਗੋਂਡ ਨਾਮ, ੬, ੧":੨ (874) 


“ਕਹਿ ਕਬੀਰ ਬੁਧਿ ਹਰਿ ਲਈ ਮੇਰੀ ਬੁਧਿ ਬਦਲੀ ਸਿਧਿ ਪਾਈ। ” 
-ਗਉ ਕਬ, ੭੨, ੨:੨ (339) 
ਬਦਲ ਵਿਚ, ਵੱਟੇ ਵਿਚ, ਇਵਜ਼ 
“ਹੀਂਰੈ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ। ”? 
-ਗਉ ੧, ੧੮, ੧:੨ (156) 


ਹੋਰ ਰੂਪ: 
ਬਦਲੈ- 
“ਇਹੁ ਮਾਣਕੁ ਜੀਉ ਨਿਰਮੋਲੁ ਹੈ ਇਉ ਕਉਡੀ ਬਦਲੈ ਜਾਇ। ” 
-ਸਿਰੀ ੧, ੨੨, ੩:੩ (22) 


(1) (ਫਾ. ਬੰਦਾਹ) ਦਾਸ, ਸੇਵਕ 
“ਵਖਤੁ ਵੀਚਾਰੇ ਸੁ ਬੰਦਾ ਹੋਇ। ?” 
-ਸਿਰੀ ੪, ਵਾਰ ੪ਸ, ੧, ੧:੨ (984) 
“ਮੈ ਬੰਦਾ ਬੈ ਖਰੀਦੁ ਸਚੁ ਸਾਹਿਬੁ ਮੇਰਾ। ? (ਭਾਵ ਗੁਲਾਮ) 
-ਆਸਾ ੫, ੧੦੩, ੧:੧ (396) 
(2) ਮਨੁੱਖ 
“ਨਾ ਜਮ ਕਾਣਿ ਨ ਛੰਦਾ ਬੰਦਾ। (ਮਨੁੱਖ ਦੀ ਮੁਥਾਜੀ) 
-ਮਾਰੂ ੧, ਸੋਲਾ ੪, ੧੪:੨ (1024) 
“ਆਇਓ ਬੰਦਾ ਦੁਨੀ ਵਿਚਿ ਵਤਿ ਆਸੂਣੀ ਬੰਨ੍ਹ। ” 
-ਸਲੋ ਫਰ, ੧੦੦੨ (1383) 





2967 


ਜਨਾਂ, ਬੰਦਿਆਂ, ਮਨੁੱਖਾਂ 
“ਬੁਗੋ ਨਾਨਕ ਅਰਦਾਸਿ ਪੇਸਿ ਦਰਵੇਸ ਬੰਦਾਹ। ” 


-ਤਿਲੰ ੫. ੧, ੪:੨ (723) 


-ਗੂਜ ਜੈਦੇ, ੧, ੧":੨ (526) 


“ਬੰਦਿ ਖਲਾਸੀ ਭਾਣੈ ਹੋਇ। ? 
-ਜਪੁ ੧, ੨੫੧੧੦ (5) 


“ਕਰਿ ਬੰਦਿਗੀ ਛਾਡਿ ਮੈ ਮੇਰਾ।” 
-ਸੂਹੀ ਰਵਿ, ੨, ੨:੩ (794) 


“ਜੇ ਬਦੀ ਕੇਰ ਤਾ ਤਸੂ ਨ ਛੀਜੈ। "(ਬੁਰਾਈ ਭਾਵ ਨਿੰਦਾ) 

-ਧਨਾ ੧, ੬, ੧:੨ (662) 
“ਸਬ ਰੋਜ ਗਸਤਮਦਰ ਹਵਾ ਕਰਦੇਮ ਬਦੀ ਖਿਆਲ। ”” 

-ਤਿਲੰ ੧, ੧, ੩:੧ (721) 


(1) ਦਾਸੀ, ਸੇਵਕਾ 
“ਮਾਇਆ ਬੰਦੀ ਖਸਮ ਕੀ ਤਿਨ ਅਗੈ ਕਮਾਵੈ ਕਾਰ। ? 
-ਸਿਰੀ ੪, ਵਾਰ ੧੮ਸ, ੩, ੨੨ (90) 
(2) ਬੰਧਨ, ਕੈਦ 
“ਨਾਨਕ ਕਉ ਪ੍ਰਭ ਰਾਖਿ ਲੇਹਿ ਮੇਰੇਸਾਹਿਬ ਬੰਦੀ ਮੋਚ। ? 
-ਮਾਝ ੫. ਬਾਰਾ ੯:੮ (135) 
(3) ਬੰਦਸ, ਦਾਸ ਭਾਵ 
“ਬੰਦੀ ਅੰਦਰਿ ਸਫਿਤਿ ਕਰਾਏ ਤਾ ਕਉ ਕਹੀਐ ਬੰਦਾ। ”” 
-ਆਸਾ ੧, ੩੬, ੪੧੨ (359) 
(4) ਗੁਲਾਮੀ 
“ਜਗੁ ਬੰਦੀ ਮੁਕਤੇ ਹਉ ਮਾਰੀ । ”” 
-ਆਸਾ ੧, ਅਸ ੩, ੬੧੧ (413) 
ਬੁਰਾਈਆਂ, ਪਾਪ 
“ਕੁਦਰਤਿ ਨੇਕੀਆ ਕੁਦਰਤਿ ਬਦੀਆ ਕੁਦਰਤਿ ਮਾਨੁ ਅਭਿਮਾਨੁ। ? 
-ਆਸਾ ੧, ਵਾਰ ੩ਸ, ੧, ੨੬ (464) 
ਜੇਲ੍ਹ, ਕਾਰਾਗਾਰ, ਕੈਦਖਾਨਾ 
“ਲਬੁ ਅਧੇਰਾ ਬੰਦੀਖਾਨਾ ਅਉਗਣ ਪੈਰਿ ਲੁਹਾਰੀ। ”” 
-ਬਸੰ ੧, ਅਸ ੮, ੩੨ (1191) 





2968 


“ਮਝ ਭਰਿ ਦੁਖ ਬਦੁਖ। ”” 
-ਮਾਰੂ ੩, ਵਾਰ ੧੪ਸ, ੧, ੩:੩ (1091) 


(1) ਹੇ ਮਨੁੱਖ, ਹੇ ਜਨ 
“ਇੜਾ ਪਿੰਗਲਾ ਸੁਖਮਨ ਬੰਦੇ ਏ ਅਵਗਨ ਕਤ ਜਾਹੀ । ”” 
(2) ਸੇਵਕ, ਦਾਸ 
“ਹਮ ਮਸਕੀਨ ਖੁਦਾਈ ਬੰਦੇ ਤੁਮਰਾ ਜਸੁ ਮਨਿ ਭਾਵੈ । ? 

-ਆਸਾ ਕਬ, ੧੭, ੧੧ (480) 
(ਦਰਪਣ ਤੇ ਨਿਰਣੈ ਇਸ ਦੇ ਅਰਥ “ਬੰਦੇ” ਭਾਵ ਜੀਵ ਹੀ ਕਰਦਾ ਹੈ) 
“ਨਗਜ ਤੇਰੇ ਬੰਦੇ ਦੀਦਾਰੁ ਅਪਾਰੁ । (ਭਾਵ ਜਗਤ) 

-ਭੈਰ ੫, ੧੦, ੧:੧ (1138) 

(3) ਜੀਵ, ਮਨੁੱਖ, ਲੋਕ 
“ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ । ” 

-ਪ੍ਰਭਾ ਕਬ, ੩, ੧:੧ (1349) 


-ਗਉ ੫. ਸੁਖ ੧੨, ੨:੭ (278) 


“ਜੇਤੀ ਸਿਆਨਪ ਕਰਮ ਹਉ ਕੀਏ ਤੇਤੇ ਬੰਧ ਪਰੇ । ” 
-ਗਉ ੫, ੧੫੯", ੨:੧ (214) 


““ਧੰਧ ਬੰਧ ਬਿਨਸੇ ਮਾਇਆ ਕੇ ਸਾਧੂ ਸੰਗਤਿ ਮਿਟੇ ਬਿਸੂਰ। ”(ਭਾਵ ਉਲਝਨਾ) 
ਟੋਡੀ ੫, ੨੩, ੧੨ (716) 


(2) ਰੋਕ, ਰੁਕਾਵਟ, ਵਿਘਨ 
“ਵਾਹਨ ਲਾਗੇ ਧਰਮ ਰਾਇ ਕਿਨਹਿ ਨ ਘਾਲਿਓ ਬੰਧ। ”? 
-ਗਉ ੫. ਬਾਅ ੩੦ਸ:੧ (256) 
(3) ਬੰਧਨਾ ਵਿਚ, ਬੱਝਾ ਹੋਇਆ 
“ਤਬ ਬੰਧ ਮੁਕਤਿ ਕਹੁ ਕਿਸ ਕਉ ਗਨੀ। ” 
-ਗਉ ੫. ਸੁਖ ੨੧, ੨੨ (291) 
“ਮੁਕਤ ਬੰਧ ਸਭਿ ਤੁਝ ਤੇ ਹੋਏ ਐਸਾ ਆਖਿ ਵਖਾਣੇ । ” 
“ਗੁਰਮੁਖਿ ਹੋਵੈ ਸੋ ਮੁਕਤੁ ਕਹੀਐ ਮਨਮੁਖ ਬੰਧ ਵਿਚਾਰੇ । ” 
-ਬਿਲਾ ੩, ੧, ੨੨੩ (796) 
“ਮੈ ਗੁਨ ਬੰਧ ਸਗਲ ਕੀ ਜੀਵਨਿ ਮੇਰੀ ਜੀਵਨਿ ਮੇਰੇ ਦਾਸ । (ਬਝਾ ਭਾਵ ਖਿਚਿਆ 
ਹੋਇਆ) 
-ਸਾਰ ਨਾਮ, ੩, ੧:੧ (1253) 
(4) ਸਬੰਧੀ 
“ਬੰਦਕ ਹੋਇ ਬੰਧ ਸੁਧਿ ਲਹੈ । ” 
-ਗਉ ਕਬ, ਬਾਅ ੨੯੪ (342) 
“ਮਾਤ ਪਿਤਾ ਸੁਤ ਬੰਧ ਜਨ ਹਿਤੁ ਜਾ ਸਿਉ ਕੀਨਾ। ? 
-ਤਿਲੰ ੯, ੨, ੧੧ (726) 





2969 


(5) ਬੱਝਾ, ਗੁਸਿਆ 
“ਰੋਗ ਬੰਧ ਰਹਨੁ ਰਤੀ ਨ ਪਾਂਵੈ । ”” 

-ਭੈਰ ੫, ੨੦, ੩੩ (1141) 
“ਅੰਧ ਬਿਉਹਾਰ ਬੰਧ ਮਨ ਧਾਵੈ । ” 

-ਭੈਰ ੫, ੨੮, ੨੩ (1143) 
(6) ਬੰਨ੍ਹ 
“ਜੈਸੇ ਪਵਨੁ ਬੰਧ ਕਰਿ ਰਾਖਿਓ ਬੂਝ ਨ ਆਵਤ ਜਾਵਤ। ”” 

-ਸਾਰ ੫, ੯, ੨੧ (1205) 
ਹੋਰ ਰੂਪ: 
ਬੰਧਉ- 
“ਹਉ ਬੰਧਉ ਹਉ ਸਾਧਉ ਬੈਰੁ । ”(ਮੈ' ਬੰਨ੍ਹ ਲਵਾਂਗਾ) 

-ਗਉ ੫. ੭੮, ੩:੧ (178) 


-ਮਾਰੂ ੫, ਸੋਲਾ ੧੪, ੧੩:੨ (1086) 


-ਗਉ ੫. ਸੁਖ ੧੨, ੨:੭ (278) 


“ਜੇਤੀ ਸਿਆਨਪ ਕਰਮ ਹਉ ਕੀਏ ਤੇਤੇ ਬੰਧ ਪਰੇ। 
-ਗਉ ੫. ੧੫੯", ੨:੧ (214) 
“ਧੰਧ ਬੰਧ ਬਿਨਸੇ ਮਾਇਆ ਕੇ ਸਾਧੂ ਸੰਗਤਿ ਮਿਟੇ ਬਿਸੂਰ। ” (ਭਾਵ ਉਲਝਨਾਂ) 
-ਟੋਡੀ ੫, ੨੩, ੧:੨ (716) 
(2) ਰੋਕ, ਰੁਕਾਵਟ, ਵਿਘਨ 
“ਵਾਹਨ ਲਾਗੇ ਧਰਮ ਰਾਇ ਕਿਨਹਿ ਨ ਘਾਲਿਓ ਬੰਧ। ” 
-ਗਉ ੫. ਬਾਅ ੩੦ਸ:੧ (256) 
(3) ਬੰਧਨਾ ਵਿਚ, ਬਝਾ ਹੋਇਆ 
“ਤਬ ਬੰਧ ਮੁਕਤਿ ਕਹੁ ਕਿਸ ਕਉ ਗਨੀ। ” 
-ਗਉ ੫. ਸੁਖ ੨੧, ੨:੨ (291) 
“ਮੁਕਤ ਬੰਧ ਸਭਿ ਤੁਝ ਤੇ ਹੋਏ ਐਸਾ ਆਖਿ ਵਖਾਣੇ । ?” 
“ਗੁਰਮੁਖਿ ਹੋਵੈ ਸੋ ਮੁਕਤੁ ਕਹੀਐ ਮਨਮੁਖ ਬੰਧ ਵਿਚਾਰੇ । ” 
-ਬਿਲਾ ੩, ੧, ੨:੨;੩ (796) 
“ਮੈ ਗੁਨ ਬੰਧ ਸਗਲ ਕੀ ਜੀਵਨਿ ਮੇਰੀ ਜੀਵਨਿ ਮੇਰੇ ਦਾਸ। ” (ਬਝਾ ਭਾਵ ਖਿਚਿਆ 
ਹੋਣਾ) 
-ਸਾਰ ਨਾਮ, ੩, ੨੧ (1253) 
(4) ਸਬੰਧੀ 
“ਬੰਦਕ ਹੋਇ ਬੰਧ ਸੁਧਿ ਲਹੈ । ” 
-ਗਉ ਕਬ, ਬਾਅ ੨੯੪ (342) 





2970 


“ਮਾਤ ਪਿਤਾ ਸੁਤ ਬੰਧ ਜਨ ਹਿਤੁ ਜਾ ਸਿਉ ਕੀਨਾ। ? 
-ਤਿਲੰ ੯, ੨, ੧੧ (726) 
(5) ਬੱਝਾ, ਗੁਸਿਆ 
“ਰੋਗ ਬੰਧ ਰਹਨੁ ਰਤੀ ਨ ਪਾਂਵੈ । ”” 
-ਭੈਰ ੫, ੨੦, ੩੩ (1141) 
“ਅੰਧ ਬਿਉਹਾਰ ਬੰਧ ਮਨ ਧਾਵੈ । ” 
-ਭੈਰ ੫, ੨੮, ੨੩ (1143) 
(6) ਬੰਨ੍ਹ 
“ਜੈਸੇ ਪਵਨੁ ਬੰਧ ਕਰਿ ਰਾਖਿਓ ਬੂਝ ਨ ਆਵਤ ਜਾਵਤ। ” 
੍‌੍ -ਸਾਰ ੫, ੯, ੧:੨ (1205) 


ਹੋਰ ਰੂਪ: 
ਬੰਧਉ - 
'“ਹਉ ਬੰਧਉ ਹਉ ਸਾਧਉ ਬੈਰੁ । ” (ਮੈ' ਬੰਨ੍ਹ ਲਵਾਂਗਾ) 


-ਗਉ ੫, ੭੮, ੩੨ (178) 
-ਮਾਰੂ ੫, ਸੋਲਾ ੧੪, ੧੩:੨ (1086) 


-ਬਿਹਾ ੫, ੧, ੩:੩ (537) 


-ਸੂਹੀ ੫, ੩੩, ੧੧੨ (743) 


“ਤੋਸਾ ਬੰਧਹੁ ਜੀਅ ਕਾ ਐਥੈ ਓਥੈ ਨਾਲਿ। ” (ਬੰਨ੍ਹੇ) 
-ਸਿਰੀ ੫, ੯੦, ੧੨ (49) 


-ਮਾਰੂ ੩, ਸੋਲਾ ੬, ੧੩:੨ (1049) 


“ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ। ? 
-ਸੋਰ ੧, ਅਸ ੨, ੧:੧ (635) 
ਸ਼ਿਕਾਰੀ ਨੇ 
“ਜਿਉ” ਜਲ ਤੰਤੁ ਪਸਾਰਿਓ ਬਧਕਿ ਗ੍ਸਿ ਮੀਨਾ ਵਸਗਤਿ ਖਰਿਆ। ”? 
-ਕਾਨ ੪, ੧, ੨੨ (1294) 





2971 


“ਬੰਧਚਿ ਬੰਧਨੁ ਪਾਇਆ। ” (ਭਾਵ ਮਾਇਆ) 
-ਰਾਮ ਕਬ, ੧੦, ੧:੧ (971) 
(1) ਫਾਹੀ, ਜੰਜਾਲ, ਪਕੜ 
“ਪੰਡਿਤੁ ਪੜੈ ਬੰਧਨ ਮੋਹ ਬਾਧਾ ਨਹ ਬੁਝੈ ਬਿਖਿਆ ਪਿਆਰਿ। ”? 
੍‌੍ -ਸਿਰੀ ੧, ੫੧, ੨੨ (33) 
(2) ਬੰਨ੍ਹਣ ਦਾ 
“ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ। ” 
-ਸੂਹੀ ਫਰ, ੨, ੧੧੧ (794) 
(3) ਜਿਸ ਨਾਲ ਬੇੜੀ ਆਦਿ ਬੰਨ੍ਹੀਏ 
“ਬੰਧਨ ਕਾਟਿ ਤਰੈ ਹਰਿ ਨਾਇ। ” 
-ਗਉ ੫, ੧੪੭, ੪”:੨ (195) 
ਬੰਧਨ ਛੋਰਿ -- ਬੰਧਨਾ ਨੂੰ ਖੋਲ੍ਹਣ/ਤੋੜਨ ਵਾਲਾ 
“ਅਭੈ ਪਦੁ ਦਾਨੁ ਸਿਮਰਨੁ ਸੁਆਮੀ ਕੋ ਪੁਭ ਨਾਨਕ ਬੰਧਨ ਛੋਰਿ। ? 
-ਜੈਤ ੫, ੯, ੨੧੨ (701) 
- ਬੰਧਨਾ ਤੋ ਮੁਕਤ ਕਰਨ ਵਾਲਾ 
“ਬੰਧਨ-ਮੁਕਤੁ ਸੰਤਹੁ ਮੇਰੀ ਰਾਖੈ ਮਮਤਾ। ”” 
-ਸਿਰੀ ੫, ੯੭, ੩੨ (52) 


“ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ। ” 

-ਆਸਾ ੧, ਵਾਰ ੭ਸ, ੧, ੨੨ (466) 
“ਬਿਨੁ ਸਤਿਗੁਰ ਸੇਵੇ ਜੀਅ ਕੇ ਬੰਧਨਾ ਜੇਤੇ ਕਰਮ ਕਮਾਹਿ। ” (ਬੰਨ੍ਹਣ ਵਾਲਾ ਭਾਵ 
ਬੰਧਨ) 


-ਬਿਹਾ ੪, ਵਾਰ ੧੧ਸ, ੪, ੧:੧ (552) 


“ਇਕਨਾ ਮਨਮੁਖਿ ਸਬਦੁ ਨ ਭਾਂਵੈ ਬੰਧਨਿ ਬੰਧਿ ਭਵਾਇਆ। ” 
-ਸਿਰੀ ੩, ੨੪, ੪:੧ (69) 
“ਬੰਧਨਿ ਬਿਨਸੈ ਮੋਹਵਿਕਾਰ। ” (ਬੰਧਨ ਸਦਕਾ) 
-ਆਸਾ ੧, ਅਸ ੧੦, ੧੧੨ (416) 
(2) ਰਸੀ, ਉਹ ਵਸਤ ਜਿਸ ਨਾਲ ਕਿਸੇ ਨੂੰ ਬੰਨ੍ਹਿਆ ਜਾਵੇ 
“ਦਿਸਟਿ ਬਿਕਾਰੀ ਬੰਧਨਿ ਬਾਂਧੈ ਹਉ ਤਿਸ ਕੈ ਬਲਿ ਜਾਈ। ”? 
-ਪੁਭਾ ੧, ੯, ੧:੧ (1329) 


“ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ। ? 
2-ਸੋਰ ੧, ਅਸ ੨, ੧:੧ (635) 





ਨ 


“ਬੰਧਚਿ ਬੰਧਨੁ ਮਾਇਆ। ”” 
-ਰਾਮ ਕਬ, ੧੦, ੧:੧ (971) 
(2) ਜੋੜ, ਮੇਲ ਸੰਗਠਿਤ 
“ਪਉਣ ਪਾਣੀ ਅਗਨੀ ਕਾ ਬੰਧਨੁ ਕਾਇਆ ਕੋਟੁ ਰਚਾਇਦਾ। ”” 
-ਮਾਰੂ ੧, ਸੋਲਾ ੧੬, ੧:੩ (1036) 


“ਤ੍ਰਿਸਨਾ ਮਾਇਆ ਮੋਹਣੀ ਸੁਤ ਬੰਧਪ ਘਰ ਨਾਰਿ। ? 
-ਸਿਰੀ ੧, ਅਸ ੧੩, ੧:੧ (61) 
ਹੋਰ ਰੂਪ: 
ਬੰਧਪਾ - 
“ਮਾਤ ਪਿਤਾ ਸੁਤ ਬੰਧਪਾ ਕੁੜੇ ਸਭੇ ਸਾਕ। ” (ਸੰਬੰਧੀ) 
ਤੇ -ਸਿਰੀ ੫, ੮੪, ੨:੨ (47) 


ਬੰਧਪੁ - 
“ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ। ” 


-ਮਾਝ ੫, ੩੧, ੧:੨ (103) 
ਬੰਧਪੋ - 
“ਮੇਰਾ ਮਾਤ ਪਿਤਾ ਸੁਤ ਬੰਧਪੋ ਮੈ ਹਰਿ ਬਿਨੁ ਅਵਰੁ ਨ ਮਾਇ। ” 

- ਮਾਰੂ ੪, ੩, ੧":੨ (996) 


“ਦੀਨ ਬੰਧਰੋ ਦਾਸ ਦਾਸਰੋ ਸੰਤਹ ਹਕੀ ਸਾਰਾਨ। ” 
-ਸਾਰ ੫, ੫੮, ੨:੧ (1215) 


“ਕਤੰਚ ਭਾਤ ਮੀਤ ਹਿਤ ਬੰਧਵ ਕਤੰਚ ਮੋਹ ਕੁਟੰਬ੍ਰਤੇ । ”” 
-ਸਸ ੫, ੧:੨ (1353) 


“ਗੁਰਿ ਸਚੈ ਬਧਾ ਬੇਹੁ ਰਖਵਾਲੇ ਗੁਰਿ ਦਿਤੇ। ” (ਭਾਵ ਵਸਾਇਆ) 
-ਸੋਰ ੪, ਵਾਰ ੨੭੧ (653) 
“ਨਾਨਕ ਬਧਾ ਘਰੁ ਤਹਾਂ ਜਿਥੈ ਮਿਰਤੁ ਨ ਜਨਮੁ ਜਰਾ। ? (ਭਾਵ ਪਾਇਆ) 
-ਸਿਰੀ ੫, ੭੬, ੪੩ (44) 
“ਨਉ ਨਿਧਿ ਨਾਮੁ ਨਿਧਾਨੁ ਹਰਿ ਮੈ ਪਲੈ ਬਧਾ ਛਿਕਿ ਜੀਉ। ” 
-ਸਿਰੀ ੫, ਅਸ ੨੯, ੪੩ (73) 
(2) ਬੰਨ੍ਹਿਆ ਹੋਇਆ, ਬਝਾ ਹੋਇਆ 
“ਅਵਗਣਿ ਬਧਾ ਮਾਰੀਐ ਛੁਟੈ ਗੁਰਮਤਿ ਨਾਇ। ” 
੍‌੍ -ਸਿਰੀ ੧, ਅਸ ੧੩, ੭:੩ (61) 
“ਸਾਧਾ ਸਰਣੀ ਜੋ ਪਵੈ ਸੁ ਛੁਟੈ ਬਧਾ। ” (ਬਝਾ ਹੋਇਆ) 
-ਗਉ ੫. ਵਾਰ ੧੦੨ (320) 





ਨ 


“ਬਾਧਿਓ ਆਪਨ ਹਉ ਹਉ ਬੰਧਾ। ” 

-ਗਉ ੫. ਬਾਅ ੩੯੫ (258) 
(2) ਬੰਨ੍ਹ ਲਿਆ 
“ਬ੍ਹਮ ਗਿਆਨੀ ਲੇ ਧਾਵਤੁ ਬੰਧਾ। ”” 

-ਗਉ ੫. ਸੁਖ ੮, ੪:੬ (273) 
(3) ਰੋਕ 
“ਜੇ ਲਖ ਕਰਮ ਕਮਾਈਅਹਿ ਕਿਛੁ ਪਵੈ ਨ ਬੰਧਾ। ? 

-ਆਸਾ ੫, ੧੦੩, ੪੧ (396) 
(4) ਬੰਨ੍ਹਿਆ ਗਿਆ, ਬੰਧਨਾ ਵਿਚ ਪੈਂਦਾ ਹੈ 
“ਕਰਮ ਕਰੈ ਤ ਬੰਧਾ ਨਹ ਕਰੈ ਤ ਨਿੰਦਾ। ? 

-ਮਾਰੂ ੫, ਅਸ ੭, ੪:੧ (1019) 


-ਮਲਾ ੧, ੯, ੩:੩ (1257) 


“ਜੋ ਜੋ ਕਰਮ ਕੀਓ ਲਾਲਚ ਲਗਿ ਤਿਹ ਤਿਹ ਆਪੁ ਬੰਧਾਇਓ। ”” 
-ਜੈਤ ੯, ੧, ੧":੨ (702) 
ਬਧਾਇਆ --- ਵਧਾਇਆ 
“ਘਰਿ ਘਰਿ ਖਾਇਆ ਪਿੰਡੁ ਬਧਾਇਆ ਖਿੰਥਾ ਮੁੰਦਾ ਮਾਇਆ। ”” 
-ਗੂਜ ਤ੍ਰਿਲੋ; ੧, ੨:੧ (526) 
ਬੰਧਾਇਆ --- ਬੰਨਵਾਇਆ, ਫਸਾਇਆ 
“ਅੰਤਿ ਸੰਗ ਕਾਹੂ ਨਹੀ ਦੀਨਾ ਬਿਰਥਾ ਆਪੁ ਬੰਧਾਇਆ। ” 
-ਸੋਰ ੯, ੩, ੧:੨ (632) 
ਮੁਬਾਰਕ, ਸ਼ੁਭ ਕਾਮਨਾਵਾਂ 
“ਬਜੀ ਬਧਾਈ ਸਹਜੇ ਸਮਾਈ ਬਹੁੜਿ ਦੂਖਿ ਨ ਰੁੰਨੀਆ। ” 
-ਕਾਨ ੫. ਛੰਤ ੧, ੪:੪ (1312) 


“ਏਕ ਰੈਣ ਕੇ ਪਾਹੁਨ ਤੁਮ ਆਏ ਬਹੁ ਜੁਗ ਆਸ ਬਧਾਏ । ? 
-ਗਉ ੪, ੧੫੨”, ੧:੧ (212) 
ਬੰਧਾਨ - (1) ਪਕਾ ਨਿਯਮ 
“ਆਪੇ ਪਤਿ ਰਾਖੀ ਸੇਵਕ ਕੀ ਆਪਿ ਕੀਓ ਬੰਧਾਨ। (ਭਾਵ ਸਥਿਰਤਾ ਕੀਤੀ) 
-ਸਾਰ ੫, ੬੩, ੨:੧ (1216) 


ਹੋਰ ਰੂਪ: 

ਬੰਧਾਨਿ - 

““ਤਸਬੀ ਯਾਦਿ ਕਰਹੁ ਦਸ ਮਰਦਨੁ ਸੁੰਨਤਿ ਸੀਲੁ ਬੰਧਾਨਿ ਬਰਾ। ” (ਜ਼ਬਤ ਵਿਚ) 
-ਮਾਰੂ ੫, ਸੋਲਾ ੧੨, ੭:੩ (1084) 





ਵੀ 


(1) ਬਝਾ/ਬੰਨ੍ਹਿਆ ਹੋਇਆ 
“ਅਅਹੰਬੁਧਿ ਸੁਚਿ ਕਰਮ ਕਰਿ ਇਹ ਬੰਧਨ ਬੰਧਾਨੀ। ” 

-ਗਉ ੫, ਅਸ ੧੫, ੭:੧ (242) 
(2) ਉਸਾਰੀ (ਸ਼ਬਦਾਰਥ), ਮਰਯਾਦਾ (ਦਰਪਣ); ਬੰਨ੍ਹ ਦਿਤੀ, ਆਬਾਦ ਕਰ ਦਿਤੀ 
(ਨਿਰਣੈ) 
“ਕਹੁ ਨਾਨਕ ਨਿਹਚਲ ਘਰੁ ਬਾਧਿਓ ਗੁਰਿ ਕੀਓ ਬੰਧਾਨੀ । ”” 

-ਧਨਾ ੫, ੫, ੪੨ (672) 

(ਮਹਾਨਕੋਸ਼ ਅਰਥ “ਬੰਧਨ ਵਾਲਾ” ਕਰਦਾ ਹੈ) 


“ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ । ” 
-ਆਸਾ ੧, ਵਾਰ ੧੯ਸ, ੧, ੨:੩ (473) 
(2) ਮਰਯਾਦਾ 
“ਘਰ ਕਾ ਹੋਆ ਬੰਧਾਨੁ ਬਹੁੜਿ ਨ ਧਾਵੀਆ। ” (ਭਾਵ ਇਸਥਿਰਤਾ) 
-ਰਾਮ ੫, ਵਾਰ ੧੫:੨ (964) 


ਬਧਾਵਹਿ ---- ਵਧਾਉਂਦਾ ਹੈ 


“ਜਗੁ ਪਰਬੋਧਹਿ ਮੜੀ ਬਧਾਵਹਿ। ” 
-ਰਾਮ ੩, ਅਸ ੨, ੧੧ (903) 


€) 


ਬੰਧਾਵਤ ---- ਬੰਨ੍ਹ 
“ਅਲੀਅਲ ਗੁੰਜਾਤ ਅਲੀਅਲ ਗੁੰਜਾਤ ਹੇ ਮਕਰੰਦ ਰਸ ਬਾਸਨ ਮਾਤ ਹੇ ਪ੍ਰੀਤਿ ਕਮਲ 


ਬੰਧਾਵਤ ਆਪ। ”? 
-ਆਸਾਂ ੫, ਛੰਤ ੧੪, ੩:੧ (462) 
-<-- ਬਧ ਕਰਨ ਲਈ, ਮਾਰਨ ਲਈ 
“ਕਾਲੁ ਅਕਾਲੁ ਖਸਮ ਕਾ ਕੀਨਾ ਇਹੁ ਪਰਪੰਚੁ ਬਧਾਵਨੁ । ” 
-ਮਾਰੂ ਕਬ, ੬, ੨:੧ (1104) 


-ਗਉ ਕਬ, ਬਾਅ ੧੩੪ (340) 
ਬੰਨ੍ਹਵਾਉਂਦਾ ਹੈ 
“ਪੂਤ ਮੀਤ ਮਾਇਆ ਮਮਤਾ ਸਿਉ ਇਹ ਬਿਧਿ ਆਪੁ ਬੰਧਾਵੈ। ” 
-ਗਉ ੯, ੩, ੧:੧ (219) 


“ਮੂਡ ਪਲੋਸਿ ਕਮਰ ਬਧਿ ਪੋਥੀ। ” 
-ਗੋਡ ਕਬ, ੬, ੩:੩ (871) 


“ਆਬ ਖਾਕੁ ਜਿਨਿ ਬੰਧਿ ਰਹਾਈ ਧੰਨੁ ਸਿਰਜਣਹਾਰੋ । ” 
-ਸਿਰੀ ੧, ੨੮, ੧:੨ (24) 





ਪੀ 


“ਆਸਾ ਬੰਧਿ ਚਲਾਈਐ ਮੁਹੇ ਮੁਹਿ ਚੋਟਾ ਖਾਇ। ” (ਭਾਵ ਰਖਕੇ, ਲਾ ਕੇ) 
-ਸਿਰੀ ੧, ਅਸ ੧੩, ੭੨ (61) 
(2) ਬੰਧਨ 
“ਅੰਧ ਕੂਪ ਮਹਿ ਪਰਿਓ ਪਰਾਨੀ ਭਰਮ ਗੁਬਾਰ ਮੋਹ ਬੰਧਿ ਪਰੇ । ” 
-ਬਿਲਾ ੫, ੯੬, ੨:੧ (823) 


ਬੰਧਿਅਉ ---- ਬੰਨ੍ਹ ਦਿਤਾ 
“ਭਵ ਸਾਗਰੁ ਬੰਧਿਅਉ ਸਿਖ ਤਾਰੇ ਸੁਪ੍ਸੰਨੈ। ” 
-ਸਵ ੪, ਸਲ ੧:੪ (1406) 


ਬੰਧਿਆ ---- ਬੰਨ੍ਹਿਆ 
“ਮੇਰੀ ਮੇਰੀ ਧਾਰਿ ਬੰਧਨਿ ਬੰਧਿਆ। ? 
-ਸੂਹੀ ੫, ਅਸ ੫, ੩:੧ (761) 
“ਮੂਲ ਦੁਆਰੈ ਬੰਧਿਆ ਬੰਧੁ। ” (ਭਾਵ ਜੋੜਿਆ, ਬਣਾਇਆ) 
-ਭੈਰ ਕਬ, ੧੦, ੨੧੧ (1159) 


“ਸੀਚਾ ਨੇ ਜਿਉ ਪੰਖੀਆ ਜਾਲੀ ਬਧਿਕ ਹਾਬਥਿ। ”” 
-ਸਿਰੀ ੧, ਅਸ ੪, ੩੧ (55) 
“ਸਾਕਤ ਬਧਿਕ ਮਾਇਆ ਧਾਰੀ ਤਿਨ ਜਮ ਜੋਹਨਿ ਲਾਗੇ। ”” (ਹਿੰਸਾ ਕਰਨ ਵਾਲਾ) 
-ਗਉ ੪, ੬੨, ੪:੧ (172) 
“ਕਾਲੁ ਅਹੇਰੀ ਫਿਰੈ ਬਧਿਕ ਜਿਉ ਕਹਹੁ ਕਵਨ ਬਿਧਿ ਕੀਜੈ। (ਕਸਾਈ) 
-ਧਨਾ ਕਬ, ੨, ੧੨ (692) 
ਹੋਰ ਰੂਪ: 
ਬਧਿਕਿ - 
“ਮਛੁਲੀ ਵਿਛੁੰਨੀ ਨੈਣ ਰੁੰਨੀ ਜਾਲੂ ਬਧਿਕਿ ਪਾਇਆ। ” (ਸ਼ਿਕਾਰੀ ਨੇ) 
-ਆਸਾ ੧, ਛੰਤ ੫, ੩:੩ (439) 
ਬਧਿਕੁ - 
“'ਬਧਿਕੁ ਉਧਾਰਿਓ ਖਮਿ ਪ੍ਰਹਾਰ। ” 
-ਬਸੰ ੫, ਅਸ ੧, ੩:੧ (1192) 
(2) ਬਧੇ ਹੋਏ, ਕੈਦੀ 
“ਅਵਗਣਿ ਮੁਠੀ ਜੇ ਫਿਰਹਿ ਬਧਿਕ ਥਾਇ ਨ ਪਾਹਿ ਜੀਉ।” 
-ਸੂਹੀ ੧, ਅਸ ੨, ੨:੨ (751) 
“ਸਾਕਤ ਮੁੜ ਮਾਇਆ ਕੇ ਬਧਿਕ ਵਿਚਿ ਮਾਇਆ ਫਿਰਹਿ ਫਿਰੰਦੇ । ? 
-ਬਿਲਾ ੪, ੬, ੨੧ (800) 


“ਜੰਮਣੁ ਮਰਣਾ ਆਦਿ ਗਇਆ ਬਧਿਕੁ ਜੀਉ ਬਿਕਾਰੋ। ” (ਬੰਨ੍ਹਿਆ ਗਿਆ) 
-ਵਡ ੧, ਅਲਾ ੩, ੩:੨ (580) 





2976 


“ਗੁਰਦੇਵ ਸਖਾ ਅਗਿਆਨੁ ਭੰਜਨੁ ਗੁਰਦੇਵ ਬੰਧਿਪ ਸਹੋ ਦਰਾ। ? 
-ਗਉ ੫. ਬਾਅ ੧ਸ:੨ (250) 
ਹੋਰ ਰੂਪ: 
ਬੰਧਿਪੋ - 
“ਮੀਤ ਸਖਾ ਸੁਤ ਬੰਧਿਪੋ ਸਭਿ ਤਿਸ ਦੇ ਜਣਿਆ। ” 
-ਗਉ ੫. ਵਾਰ ੭:੪ (319) 


“ਬਾਝਹੁ ਗੁਰੂ ਅਚੇਤੁ ਹੈ ਸਭ ਬਧੀ ਜਮਕਾਲਿ। ” 
-ਸਿਰੀ ੩, ੪੩, ੪੨ (30) 
“ਮੈ ਬਧੀ ਸਚੁ ਧਰਮਸਾਲ ਹੈ। ” (ਕਾਇਮ ਕੀਤੀ, ਬਣਾਈ) 
-ਸਿਰੀ ੫, ਅਸ ੨੯, ੧੦੧ (73) 
(2) ਬੰਨ੍ਹੇ ਹੋਈ 
“ਰੂਪੁ ਨ ਜਾਣੈ ਸੋਹਣੀਐ ਹੁਕਮਿ ਬਧੀ ਸਿਰਿ ਕਾਰੋ। ” 
-ਵਡ ੧, ਅਲਾ ੩, ੪:੩ (580) 


(1) ਬਝੀ ਹੋਈ, ਬੰਨ੍ਹੀ ਹੋਈ 
“ਤ੍ਰਿਹੁ ਗੁਣ ਬੰਧੀ ਦੇਹੁਰੀ ਜੋ ਆਇਆ ਜਗਿ ਸੋ ਖੇਲੂ। ” 
-ਸਿਰੀ ੧, ੧੮, ੪੨ (21) 


“ਆਸਾ ਬੰਧੀ ਮੂਰਖ ਦੇਹ। ” (ਜਕੜੀ ਹੋਈ) 


-ਗਉ ੫. ੭੮, ੨੧ (178) 
“ਕਬੀਰ ਥੂਨੀ ਪਾਈ ਥਿਤਿ ਭਈ ਸਤਿਗੁਰ ਬੰਧੀ ਧੀਰ। ” (ਬੰਨ੍ਹੀ) 
-ਸਲੋ ਕਬ, ੧੬੧੧ (1373) 
(2) ਸਬੰਧੀ, ਰਿਸ਼ਤੇਦਾਰ 
“ਭਾਈ ਬੰਧੀ ਹੇਤੁ ਚੁਕਾਇਆ। ”? 
-ਸਲੋ ੧, ੫:੩ (1410) 


“ਦੁਖਿ ਸੁਖਿ ਏਹੁ ਜੀਉ ਬਧੁ ਹੈ ਹਉਮੈ ਕਰਮ ਕਮਾਇ। ” 

-ਸਿਰੀ ੩, ਅਸ ੨੧, ੬:੨ (67) 
(2) ਵਢਣਾ, ਕਟਣਾ, ਮਾਰਨਾ 
“ਜਾ ਕੈ ਈਦਿ ਬਕਰੀਦਿ ਕੁਲ ਗਊ ਰੇ ਬਧੁ ਕਰਹਿ ਮਾਨੀਅਹਿ ਸੇਖ ਸਹੀਦ 
ਪੀਰਾ। ” 

-ਮਲਾ ਰਵਿ, ੨, ੨੧ (1293) 


“ਗੁਰਮੁਖਿ ਮੁਕਤੋ ਬੰਧੁ ਨ ਪਾਇ। ”? 
-ਗਉ ੧, ੬, ੨:੩ (152) 
“ਮਾਇਆ ਮੋਹ ਬੰਧੁ ਪੁਭਿ ਕੀਤਾ। ”? 
-ਗਉ ੫. ਬਾਅ ੩੪:੬ (257) 
(2) ਸਬੰਧੀ, ਰਿਸ਼ਤੇਦਾਰ 





ਨ 


“ਸਾਜਨੁ ਬੰਧੁ ਸੁਮਿਤ ਸੋ ਹਰਿ ਨਾਮੁ ਹਿਰਦੈ ਦੇਇ। ” 
-ਗਉ ੫. ੧੭੨", ੩:੧ (218) 
(3) ਰੋਕ, ਬੰਨ੍ਹ 
“ਸਾਕਤ ਲੋਭੀ ਬੰਧੁ ਨ ਪਾਇਆ। ”? 
-ਗਉ ੫, ਅਸ ੭, ੬:੨ (239) 
“ਨਹ ਬਾਰਿਕ ਨਹ ਜੋਬਨੈ ਨਹ ਬਿਰਧੀ ਕਛੁ ਬੰਧੁ। ” (ਰੁਕਾਵਟ, ਰੋਕ) 
-ਗਉ ੫, ਬਾਅ ੧੯:੩ (254) 
“ਵੇਖਦਿਆ ਹੀ ਭਜਿ ਜਾਨਿ ਕਦੇ ਨ ਪਾਇਨਿ ਬੰਧੁ। ” (ਭਾਵ ਕਾਇਮ ਨਹੀਂ ਰਹਿੰਦੇ) 
-ਰਾਮ ੫, ਵਾਰ ੫ਪਸ, ੫, ੨੨ (959) 
(4) ਸੰਬਧ, ਮੇਲ, ਜੋੜ 
“ਪਉਣੁ ਉਪਾਇ ਧਰੀ ਸਭ ਧਰਤੀ ਜਲ ਅਗਨੀ ਕਾ ਬੰਧੁ ਕੀਆ। ”” 
-ਆਸਾ ੧, 2, ੧੧ (350) 
“ਮੈਗਲਹਿ ਕਾਮੈ ਬੰਧੁ। ” (ਸਨਬੰਧ) 
-ਬਿਲਾ ੫, ਅਸ ੨, ੮:੩ (838) 
“ਕੂੜਾ ਗੰਢੁ ਨ ਚਲਈ ਚਿਕੜਿ ਪਥਰ ਬੰਧੁ। ” (ਜੋੜ) 
-ਰਾਮ ੫. ਵਾਰ ੫ਪਸ, ੫, ੨:੬ (959) 
(5) ਬੰਨ੍ਹਿਆ ਹੋਇਆ 
“ਮਨ ਕਾ ਅੰਧੁਲਾ ਮਾਇਆ ਕਾ ਬੰਧੁ। ” 
-ਆਸਾ ੧, ੧੮, ੨:੩ (354) 
(6) ਕੈਦ 
“ਸਤਿਗੁਰਿ ਰਾਖੇ ਬੰਧੁ ਨ ਪਾਈ। ” 
-ਆਸਾ ੧, ਅਸ ੧੦, ੮:੨ (416) 
(7) ਬਾਨ੍ਹਣੂ ਭਾਵ ਸਾਮਾਨ ਜਾਂ ਸਾਧਨ 
“ਤੀਨੇ ਓਜਾੜੇ ਕਾ ਬੰਧੁ । ”” 
-ਧਨਾ ੧, ੭, ੨:੪ (662) 
(8) ਬੰਨ੍ਹ, ਬਣਾ 
“-ਰਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ। ” 
-ਸੂਹੀ ੧, ੭, ੧:੧ (729) 
(9) ਬੰਨ੍ਹ (ਦਿਉ) ਜਕੜ (ਦਿਉ) 
“ਸੁੰਨ ਨਿਰੰਤਰਿ ਦੀਜੈ ਬੰਧੁ। ” 
-ਰਾਮ ੧, ਸਿਗੋ ੧੬:੧ (939) 
(10) ਰਿਸ਼ਤਾ, ਸਬੰਧ 
“ਫਾਥਾ ਚੁਗੈ ਨਿਤ ਚੋਗੜੀ ਲਗਿ ਬੰਧੁ ਵਿਗਾੜੀ। ”” 
-ਮਾਰੂ ੧, ਅਸ ੪, ੬:੨ (1011) 


(11) ਮਿਤ੍ਰ, ਬੰਧੂ 
“ਕਰੁਣ ਕ੍ਰਿਪਾਲ ਗੋਪਾਲ ਦੀਨ ਬੰਧੁ ਨਾਨਕ ਉਧਰੁ ਸਰਨਿ ਪਰੀਆ। ” 
-ਕਾਨ ੫, ੩੦, ੨੨ (1303) 


(1) ਬੰਨ੍ਹੇ (ਹੋਏ), ਬਝੇ (ਹੋਏ) 
“ਜਮ ਦਰਿ ਬਧੇ ਮਾਰੀਅਹਿ ਕੂਕ ਨ ਸੁਣੈ ਪੂਕਾਰ। ” 





2978 


-ਸਿਰੀ ੩, ਅਸ ੨੫, ੫:੨ (69) 
“ਪੰਜੇ ਬਧੇ ਮਹਾਬਲੀ ਕਰਿ ਸਚਾ ਢੋਆ। ” (ਭਾਵ ਕਾਬੂ ਕੀਤੇ) 
-ਬਸੰ ੫. ਵਾਰ ੨:੧ (1193) 
“ਇਕਨੀ ਲਦਿਆ ਇਕਿ ਲਦਿ ਚਲੇ ਇਕਨੀ ਬਧੇ ਭਾਰ। ” (ਬੰਨ੍ਹੇ ਹਨ ਭਾਵ 
ਤਿਆਰ ਖੜੇ ਹਨ) 
-ਸਾਰ ੪, ਵਾਰ ੧੭ਸ, ੧, ੧:੨ (1244) 
(2) ਵਧੇ 
“ਬਧੇ ਬਿਕਾਰ ਲਿਖੇ ਬਹੁ ਕਾਗਰ । ”” 
-ਗਉਂ ੫. ੧੪੭, ੪:੧ (195) 
(3) ਵੱਧਦਾ ਹੈ 
“ਤ੍ਰਿਬਿਧਿ ਰੋਗ ਮਹਿ ਬਧੇ ਬਿਕਾਰਾ। ”? 
-ਭੈਰ ੫, ੨੦, ੨੧੪ (1141) 


“ਮਾਇਆ ਫਾਸ ਬੰਧ ਬਹੁ ਬੰਧੇ ਹਰਿ ਜਪਿਓ ਖੁਲ ਖੁਲਨੇ । ? 
-ਨਟ ੪, ੫. ੩੯੧ (976) 
“ਆਆਸਾ ਬੰਧੇ ਦਾਨੁ ਕਰਾਏ। ” (ਬਝੇ ਹੋਏ) 
-ਮਾਰੂ ੧, ਸੋਲਾ ੪, ੯:੨ (1024) 


(1) ਵਧੇ, ਬਹੁਤਾ ਹੋਵੇ 
“ਪ੍ਰੀਤਿ ਬਿਨਾ ਕੈਸੇ ਬਧੈ ਸਨੇਹੁ । ” 
-ਗਉ ਕਬ, ੨੩, ੧":੧ (328) 
(2) ਬੰਨ੍ਹਦਾ 
“ਹਰਿ ਸਿਮਰਤ ਮੋਹੁ ਮਾਨੁ ਨ ਬਧੈ। ”” 
-ਭੈਰ ੫, ੪੯, ੨੧੩ (1150) 


“ਕੈ ਬੰਧੈ ਕੈ ਡਾਨਿ ਲੇਇ ਕੈ ਨਰਪਤਿ ਮਰਿ ਜਾਇਆ। ”” 
-ਗਉ ੪, ੪੮, ੨੨ (166) 
“ਵਾਰੀ ਆਪੋ ਆਪਣੀ ਕੋਇ ਨ ਬੰਧੈ ਧੀਰਿ। ” (ਬੰਨ੍ਹਦਾ ਭਾਵ ਕਰਦਾ) 
-ਰਾਮ ੧, ਓਅੰ ੪੪੯੨ (936) 


(3) ਰੋਕ ਸਕਦਾ 
“ਹਰਿ ਹਰਿ ਨਾਮ ਜਪੰਤਿਆ ਕੋਇ ਨ ਬੰਧੈ ਵਾਟ। ? 
-ਰਾਮ ੫, ਵਾਰ ੯ਸ, ੫, ੨:੨ (961) 
“ਅਸੁਰ ਨਦੀ ਕਾ ਬੰਧੈ ਮੁਲੁ। ” (ਬੰਦ ਕਰੇ) 
੍‌ -ਰਾਮ ਬੇਣੀ, ੧, ੭:੩ (974) 


-ਫੁਨ ੫, ੧੦੪੨ (1362) 





ਵਿ 


“ਬਨ ਮਹਿ ਭੂਲੀ ਜੇ ਫਿਰਾ ਬਿਨੁ ਗੁਰ ਬੂਝ ਨ ਪਾਉ। ” 
-ਸਿਰੀ ੧, ਅਸ ੬, ੭:੨ (57) 
“ਡਾਤਿ ਭਾਤਿ ਬਨ ਬਨ ਅਵਗਾਹੇ । (ਜੰਗਲ) 
-ਮਾਝ ੫, ੧੨, ੧੧੨ (98) 
(ਦੂਜ “ਬਨ” ਦਾ ਅਰਥ “ਪਾਣੀ” ਇਥੇ ਭਾਵ ਤੀਰਥ ਹੈ) 
“ਜਬ ਲਗੁ ਸਿੰਘੁ ਰਹੈ ਬਨ ਮਾਹਿ। ” (ਭਾਵ ਸਰੀਰ) 
-ਭੈਰ ਕਬ, ੧੪, ੨:੧ (1161) 
(2) ਪਾਣੀ 
“ਅੰਮ੍ਰਿਤ ਖੰਡੁ ਦੂਧਿ ਮਧੁ ਸੰਚਸਿ ਤੂ ਬਨ ਚਾਤੁਰ ਰੇ । ” 
-ਮਾਰੂ ੧, ੪, ੩:੧ (990) 
“ਬਿਖਿਆ ਬਨ ਤੇ ਜੀਉ ਉਧਾਰਹੁ । ” (ਵਿਸ਼ਿਆਂ ਦੇ ਪਾਣੀ ਭਾਵ ਸੰਸਾਰ ਸਾਗਰ ਤੋ) 
-ਮਾਰੂ ੫, ੧੯, ੧:੮ (1004) 
(3) ਪੀਲੂ ਦਾ ਬ੍ਰਿਛ 
“ਬਨ ਫੂਲੇ ਮੰਝ ਬਾਰਿ ਮੈ ਪਿਰੁ ਘਰਿ ਬਾਹੁੜੈ। ” 
-ਤੁਖਾ ੧, ਬਾਰਾ ੫:੨ (1108) 


ਬਨਈਆ --- ਬਨਾਉਣ ਵਾਲਾ, ਸਿਰਜਨ ਵਾਲਾ 
“ਹਰਿ ਗਤਿ ਮਿਤਿ ਕਰਤਾ ਆਪੇ ਜਾਣੈ ਸਭ ਬਿਧਿ ਹਰਿ ਹਰਿ ਆਪਿ ਬਨਈਆ। ? 
-ਬਿਲਾ ੪, ਅਸ ੨, ੩੧ (834) 


ਬਨਸਪਤਿ --- ਬ੍ਰਿਛ, ਬੂਟੇ, ਘਾਹ ਆਦਿ 
“ਬਨਸਪਤਿ ਮਉਲੀ ਫਲ ਫੁਲ ਪੇਡੇ। ” 
-ਗਉ ੫, ੮੪, ੪:੧ (180) 


-- ਜੰਗਲ ਦੇ ਹਰੇ ਪਤੇ 
“ਹਰਿ ਚੰਦਉਰੀ ਬਨ ਹਰ ਪਾਤ ਰੇ ਇਹੈ ਤੁਹਾਰੋ ਬੀਤ। ? 
-ਧਨਾ ੫, ੯, ੧":੨ (673) 


(1) ਬਨ (ਜੰਗਲ) ਦੇ 
“ਗ੍ਰਿਹ ਬਨਹਿ ਤੀਰੈ ਬਰਤ ਪੂਜਾ ਬਾਟ ਘਾਟੈ ਜੋਹਨੀ। ” 
-ਬਿਲਾ ੫. ਛੰਤ ੩, ੨੫ (847) 

“ਬਨਹਿ ਬਸੇ ਕਿਉ ਪਾਈਐ ਜਉ ਲਉ ਮਨਹੁ ਨ ਤਜਹਿ ਬਿਕਾਰ। ? (ਬਨ ਵਿਚ) 

-ਮਾਰੂ ਕਬ, ੨, ੧:੧ (1103) 
(2) ਬਣ ਆਵੇ 
“ਤੂੰ ਬ੍ਰਹਮਨੁ ਮੈ ਕਾਸੀਕ ਜੁਲਹਾਮੁਹਿ ਤੋਹਿ ਬਰਾਬਰੀ ਕੈਸੇ ਕੈ ਬਨਹਿ। ” 

-ਰਾਮ ਕਬ, ੫. ੩:੧ (970) 


€) 


ਬੰਨ੍ਹਦੇ ਹਨ 
“ਰੋਵਣ ਵਾਲੇ ਜੇਤੜੇ ਸਭਿ ਬੰਨਹਿ ਪੰਡ ਪਰਾਲਿ। ”” 
-ਸਿਰੀ ੧, ੩, ੨:੩ (15) 


“ਬਨਖੰਡ ਜਾਇ ਜੋਗੁ ਤਪੁ ਕੀਨੋ ਕੰਦ ਮੂਲੁ ਚੁਨਿ ਖਾਇਆ। ” 





2980 


-ਸੋਰ ਕਬ, ੩, ੨੨੧ (654) 
“ਬਨਖੰਡਿ ਮਾਇਆ ਮੋਹਿ ਹੈਰਾਨਾ। ” (ਜੰਗਲ ਵਿਚ) 
-ਆਸਾ ੧, ਅਸ ੮, ੧੨ (415) 


“ਹਰਿ ਦੀਨ ਦਇਆਲ ਕਰਹੁ ਪ੍ਰਭ ਕਿਰਪਾ ਗੁਰ ਸਤਿਗੁਰ ਚਰਣ ਹਮ ਬਨਛੇ । ” 
-ਬਸੰ ੪, ੪, ੧:੨ (1178) 


ਵਿਉਪਾਰ 
“ਮੋਹਿ ਐਸੇ ਬਨਜ ਸਿਉ ਨਹੀਨ ਕਾਜੁ । ”? 


-ਬਸੰ ਕਬ, ੬, ੧":੧ (1195) 
ਖਰੀਦਦਾ ਹਾਂ, ਵਣਜ ਕਰਦਾ ਹੈ 
“ਹਰਿ ਧਨੁ ਬਨਜਹੁ ਹਰਿ ਧਨੁ ਸੰਚਹੁ ਜਿਸ ਲਾਗਤ ਹੈ ਨਹੀ ਚੋਰ। ? 

-ਮਲਾ ੪, ੮, ੧:੧ (1265) 
ਖਰੀਦਨ ਵਾਲੇ, ਵਣਜ ਕਰਨ ਵਾਲੇ, ਵਣਜਾਰੇ 
“ਬਨਜਨਹਾਰੇ ਬਾਹਰਾ ਕਉਡੀ ਬਦਲੈ ਜਾਇ। ” (ਭਾਵ ਜਿਸ ਨੂੰ ਪਹਿਚਾਨ ਹੈ) 

-ਸਲੋ ਕਬ, ੧੫੪੨ (1372) 
ਵਣਜ ਕਰਨ ਲਈ, ਖਰੀਦਨ ਲਈ 


“ਰਤਨ ਜਵੇਹਰ ਬਨਜਨਿ ਆਇਓ ਕਾਲਰੁ ਲਾਦਿ ਚਲਾਇਓ। ”” 
-ਮਾਰੂ ੫. ਅਸ ੧, ੨:੧ (1017) 


ਵਣਜ ਕਰਨ ਵਾਲੀ 
“ਮੈ ਬਨਜਾਰਨਿ ਰਾਮ ਕੀ।”? 
-ਗਉ ੧, ੧੯, ੧":੧ (157) 


ਵਣਜ ਕਰਨ ਵਾਲਾ, ਵਿਉਪਾਰੀ 
“ਸਗਲ ਸੰਸਾਰ ਕੀਓ ਬਨਜਾਰਾ। ? 
-ਗਉ ਕਬ, ੪੯, ੧":੨ (333) 
ਹੋਰ ਰੂਪ: 
ਬਨਜਾਰੇ - 
“ਨਾਇਕੁ ਏਕੁ ਬਨਜਾਰੇ ਪਾਚ। ” 
ਬਨਜਾਰੋ - 
“ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਇਰੇ। ”” 
-ਗਉ ਰਵਿ, ੧, ੧":੧ (345) 


-ਬਸੰ ਕਬ, ੬, ੧:੧ (1194) 


ਵਣਜ ਦੀ, ਬਿਉਪਾਰ ਦੀ 
““ਝੁਠੈ ਬਨਜਿ ਉਠਿ ਹੀ ਗਈ ਹਾਟਿਓ। ” 





2981 


-ਮਲਾ ਰਵਿ, ੩, ੨੨ (1293) 


--- ਵਣਜ ਕੀਤਾ, ਖਰੀਦਿਆ 
““ਕਿਨਹੀ ਬਨਜਿਆ ਕਾਂਸੀ ਤਾਂਬਾ ਕਿਨਹੀ ਲਉਗ ਸੁਪਾਰੀ। 
-ਕੇਦਾ ਕਬ, ੨, ੧:੧ (1123) 
ਵਣਜ, ਸੌਦਾਗਰੀ, ਬਿਉਪਾਰ 
“ਏਕੋ ਬਨਜੁ ਏ ਕੋ ਬਿਉਹਾਰੀ। ” 
-ਗਉ ੫, ੮੬, ੨:੩ (181) 
ਬਣਤਰ, ਰਚਨਾ 
“ਜਿਨਿ ਤੇਰੀ ਮਨ ਬਨਤ ਬਨਾਈ। ” 
-ਗਉ ੫. ਸੁਖ ੬, ੪:੭ (270) 
“ਨਾਨਾ ਬਿਧਿ ਕਰਿ ਬਨਤ ਬਨਾਈ। ” 
-ਗਉ ੫. ਸੁਖ ੧੬, ੪:੭ (284) 
ਬਣਦੀ 
“ਜਿਥੈ ਅਉਘਟੁ ਆਇ ਬਨਤੁ ਹੈ ਪ੍ਰਾਣੀ। ? 
-ਮਾਰੂ ੫, ਸੋਲ ੫, ੧੧:੧ (1076) 
(1) ਜੰਗਲੀ ਫੁਲਾਂ ਭਾਵ ਬਨਸਪਤੀ ਦੀ ਮਾਲਾ ਅਥਵਾ ਹਾਰ ਪਾਉਣ ਵਾਲਾ, ਭਾਵ 
ਵਾਹਿਗੁਰੂ 
“ਜਿਨੁ ਕੈ ਮਸਤਕਿ ਲੀਖਿਆ ਹਰਿ ਮਿਲਿਆ ਹਰਿ ਬਨਮਾਲਾ। ”” 
-ਮਾਲੀ ੪, ੫, ੧੨ (985) 
(2) ਗਿਟਿਆਂ ਤਕ ਲੰਮੀ ਫੁਲਾਂ ਦੀ ਮਾਲਾ ਜੋ ਕ੍ਰਿਸ਼ਨ ਜੀ ਪਾਂਦੇ ਸਨ 
““ਬਨਮਾਲਾ ਬਿਭੂਖਨ ਕਮਲ ਨੈਨ। ” 
-ਮਾਰੂ ੫, ਸੋਲਾ ੧੧, ੧੦:੧ (1082) 
ਜੰਗਲਾਂ ਦਾ ਨਿਵਾਸ 
“ਮੂਜਿ ਸਿਲਾ ਤੀਰਥ ਬਨਵਾਸਾ। ”” 
-ਧਨਾ ੧, ਅਸ ੨, ੬੧ (686) 
ਜੰਗਲਾਂ ਵਿਚ ਰਹਿਣ ਵਾਲਾ 
“ਤਜੈ ਗਿਰਸਤੁ ਭਇਆ ਬਨਵਾਸੀ ਇਕੁ ਖਿਨੁ ਮਨੂਆ ਟਿਕੈ ਨ ਟਿਕਈਆ। ”” 
-ਬਿਲਾ ੪, ਅਸ ੭, ੨੧ (835) 
ਹੋਰ ਰੂਪ: 
ਬਨਵਾਸੀਆ - 
“ਬਨ ਫਿਰਿ ਥਕੇ ਬਨਵਾਸੀਆ ਪਿਰੁ ਗੁਰਮਤਿ ਰਿਦੈ ਨਿਹਾਲਿ। ”” 
-ਗਉ ੪, ਕਰ ੨, ੧:੨ (234) 


ਬਨਮਾਲਾ (ਜੰਗਲ ਦੇ ਫੁਲਾਂ ਭਾਵ ਬਨਸਪਤੀ ਦੀ ਮਾਲਾ ਪਹਿਰਨ ਵਾਲਾ, ਵਿਸ਼ਨੂੰ ਭਾਵ 


ਪ੍ਭੂ 
“ਜਲਿ ਥਲਿ ਪੂਰਿ ਰਹਿਆ ਬਨਵਾਰੀ ਘਟਿ ਘਟਿ ਨਦਰਿ ਨਿਹਾਲੇ। ”” 





2982 


-ਸਿਰੀ ੫. ਛੰਤ ੨, ੧:੫ (79) 
ਹੋਰ ਰੂਪ: 
ਬਨਵਾਰੀਆ - 
“ਤੁਧੁ ਬਚਨਿ ਗੁਰ ਕੈ ਵਸਿ ਕੀਆ ਆਦਿ ਪੁਰਖੁ ਬਨਵਾਰੀਆ। ” (ਪ੍ਰਭੂ) 
-ਗਉ ੫, ਛੰਤ ੨, ੨:੪ (248) 
“ਤੁਧੁ ਬਾਝੁ ਸਮਰਥ ਕੋਇ ਨਾਹੀ ਕ੍ਰਿਪਾ ਕਰਿ ਬਨਵਾਰੀਆ। ” (ਹੇ ਪ੍ਰਭੂ) 
-ਰਾਮ ੩, ਅਨ ੬:੩ (917) 


ਬਨਵਾਲੀ ---- ਜੰਗਲੀ ਫੁਲਾਂ/ਬਨਸਪਤੀ ਦੀ ਮਾਲਾ ਪਹਿਰਨ ਵਾਲਾ, ਵਿਸ਼ਨੂੰ ਭਾਵ ਹਰੀ 
“ਜਨ ਨਾਨਕ ਸਤਿਗੁਰੁ ਮੇਲਿ ਹਰਿ ਹਰਿ ਮਿਲਿਆ ਬਨਵਾਲੀ। ”” 
-ਆਸਾ ੪, ਛੰਤ ੧੬, ੨:੪ (449) 
“ਹਰਿ ਹਰਿ ਜਪਨੁ ਜਪਿ ਲੋਚ ਲੋਂਚਾਨੀ ਹਰਿ ਕਿਰਪਾ ਕਰਿ ਬਨਵਾਲੀ। ” (ਹੇ ਪ੍ਰਭੂ) 
-ਧਨਾ ੪, ੪, ੪:੧ (668) 
(1) ਬਨਾਂ ਵਿਚ ਜੰਗਲਾਂ ਬੇਲਿਆਂ 
“ਆਸ ਪਾਸ ਘਨ ਤੁਰਸੀ ਕਾ ਬਿਰਵਾ ਮਾਝ ਬਨਾ ਰਸਿ ਗਾਊਂ ਰੇ। ” 
-ਗਉ ਕਬ, ੬੬, ੧:੧ (338) 
““ਡੂੰਗਰਿ ਜਲਾ ਥਲਾ ਭੂਮਿ ਬਨਾ ਫਲ ਕੰਦਰਾ। ” 
-ਮਾਰੂ ੫, ਵਾਰ ੨੧ਸ, ੫, ੩:੧ (1101) 


(2) ਬਣੇ ਹੋਏ, ਸੰਵਾਰੇ ਹੋਏ 
“ਬਿਨੁ ਕੰਤ ਪਿਆਰੇ ਨਾਹ ਸੂਖ ਸਾਰੇ ਹਾਰ ਕੰਡਣ ਧ੍ਰਿਗੁ ਬਨਾ। ” 


-ਰਾਮ ੫. ਰੁਤੀ ੫:੩ (928) 
“ਗੁਰ ਪਰਸਾਦਿ ਬਸੰਤੁ ਬਨਾ। ” (ਬਣਿਆ ਹੋਇਆ, ਫਬਿਆ ਹੋਇਆ) 
-ਬਸੰ ੫, ੧੦, ੧":੧ (1182) 


(1) ਬੰਨ੍ਹ ਲਵਾਂ 
“ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ। ? 
-ਜਪੁ ੧, ੧:੩ (1) 
(2) ਆਸਰਾ 
“ਪਰਮੇਸਰਿ ਦਿਤਾ ਬੰਨਾ। ”” 
-ਸੋਰ ੫, ੭੭, ੧:੧ (628) 
(3) ਕੰਢਾ 
“ਫਰੀਦਾ ਮਉਤੈ ਦਾ ਬੰਨਾ ਏਵੈ ਦਿਸੈ ਜਿਉ ਦਰਿਆਵੈ ਢਾਹਾ। ” 
-ਸਲੋ ਫਰ, ੯੮੦੧ (1383) 
ਸਿਰਜਿਆ, ਬਣਾਇਆ 
“ਆਦਿ ਮਧਿ ਪੁਭੁ ਅੰਤਿ ਸੁਆਮੀ ਅਪਨਾ ਥਾਟੁ ਬਨਾਇਓ ਆਪਿ।” 
-ਬਿਲਾ ੫, ੧੦੫, ੧:੧ (825) 





2983 


-ਗਉ ੫. ਸੁਖ ੨੩, ੬:੫ (294) 
“ਕਰਿ ਆ ਭਰਣ ਸਵਾਰੀ ਸੇਜਾ ਕਾਮਨਿ ਥਾਟੁ ਬਨਾਇਆ। ” 
-ਟੋਡੀ ੫, ੪, ੨੧ (712) 


-ਗਉ ੯, ੨, ੧":੧ (219) 


“ਅਪਨੇ ਚਰਿਤ ਪ੍ਰਭਿ ਆਪਿ ਬਨਾਏ । ” (ਸਿਰਜੇ, ਬਣਾਏ) 
-ਗਉ ੫. ਸੁਖ ੧੮, ੮:੩ (287) 
ਰੁਖ ਬ੍ਰਿਖ ਘਾਹ ਵਾਲੇ ਬੂਟੇ, ਬਨਸਪਤਿ 
“ਭੀਤਰਿ ਅਗਨਿ ਬਨਾਸਪਤਿ ਮਉਲੀ ਸਾਗਰੁ ਪੰਡੈ ਪਾਇਆ। ” 
-ਬਸੰ ੧, ੧੧, ੨:੧ (1171) 
ਹੋਰ ਰੂਪ: 
ਬਨਾਸਪਤੀ - 
“ਅਠਾਰਹ ਭਾਰ ਬਨਾਸਪਤੀ ਮਾਲਣੀ ਛਿਨੈਵ ਕਰੋੜੀ ਮੇਘ ਮਾਲਾ ਪਾਣੀ ਹਾਰੀਆ। ” 
-ਮਲਾ ਨਾਮ, ੧, ੪:੨ (1292) 
ਬਣਾਇਆ, ਸਥਾਪਤ ਕੀਤਾ 
“ਗੋਬਿੰਦਵਾਲੂ ਗੋਬਿੰਦ ਪੁਰੀ ਸਮ ਜਲੂਨ ਤੀਰਿ ਬਿਪਾਸ ਬਨਾਯਉ। ” 
-ਸਵ ੪, ਨਲ ੧੦:੪ (1400) 
ਵਾਰਾਨਸੀ, ਵਰਣਾ ਤੇ ਅਸਿ ਨਦੀਆਂ ਵਿਚ ਵਸਿਆ ਸ਼ਹਿਰ, ਹਿੰਦੂਆਂ ਦਾ ਇਕ ਤੀਰਥ 
ਸਥਾਨ 


“ਤਜੀਲੇ ਬਨਾਰਸਿ ਮਤਿ ਭਈ ਥੋਰੀ।” 
-ਗਉ ਕਬ, ੧੫, ੧":੨ (326) 


ਹੋਰ ਰੂਪ: 
ਬਨਾਰਸਿ - 
“ਗੰਗ ਬਨਾਰਸਿ ਸਿਫਤਿ ਤੁਮਾਰੀ ਨਾਂਵੈ ਆਤਮ ਗਾਉ। ” 
-ਆਸਾ ੧, ੩੨, ੩੧ (358) 


ਬਨਾਰਸ ਦੇ 
“ਜਾ ਕੇ ਕੁਟੰਬ ਕੇ ਢੇਢ ਸਭ ਢੋਰ ਢੋਵੰਤ ਫਿਰਹਿ ਅਜਹੁ ਬੰਨਾਰਸੀ ਆਸ ਪਾਸਾ। ”” 
-ਮਲਾ ਰਵਿ, ੨, ੩:੧ (1293) 
ਬਣਾਵਾਂ 
“ਤਾਜ ਕੁਲਹ ਸਿਰਿ ਛਤ੍ਹ ਬਨਾਵਉ । ” (ਭਾਵ ਸਜਾਵਾਂ) 
-ਗਉ ੧, ਅਸ ੧੦, ੬:੨ (225) 


(1) ਘੜੋ, ਬਣਾਉ 


“ਗੁਰ ਕੈ ਸਬਦਿ ਬਨਾਵਹੁ ਇਹੁ ਮਨੁ । ” 
-ਆਸਾ ੫, ੨੫, ੧੧ (377) 





2984 


(2) ਬਣਾਵੇ ਭਾਵ ਲਗਾਉ 
“ਹਰਿ ਹਰਿ ਸੀਗਾਰੁ ਬਨਾਵਹੁ ਹਰਿ ਜਨ ਹਰਿ ਕਾਪੜੁ ਪਹਿਰਹੁ ਖਿਮ ਕਾ। ? 
-ਸੋਰ ੪, ਵਾਰ ੨੧੨ (650) 


“ਆਪੇ ਠਾਕੁਰੁ ਆਪੇ ਸੇਵਕੁ ਆਪਿ ਬਨਾਵੈ ਭਾਤੀ। ” 


-ਧਨਾ ੪, ੫, ੪:੧ (668) 


““ਹਰਣੀ ਹੋਵਾ ਬਨਿ ਬਸਾ ਕੰਦ ਮੂਲ ਚੁਣਿ ਖਾਉ। ” 
-ਗਉ ੧, ੧੯, ੧:੧ (157) 
(2) ਬਣੀ, ਜੁੜੀ 
“ਸੰਤ ਜਨਾ ਸਿਉ ਪ੍ਰੀਤਿ ਬਨਿ ਆਈ। ” 
-ਗਉ ੪, ੪੦, ੪:੧ (164) 
“ਜਨ ਨਾਨਕ ਹਰਿ ਭਏ ਦਇਆਲਾ ਤਉ ਸਭ ਬਿਧਿ ਬਨਿ ਆਈ। ” (ਭਾਵ ਢੋ ਢੁਕ 
ਮਏ, ਬਿਧਾਂ ਬਣ ਆਈਆਂ) 
-ਗਉ ੯, ੪, ੨੨ (219) 
“ਭਇਓ ਦਇਆਲੁ ਕ੍ਰਿਪਾਲ ਦੁਖ ਹਰਤਾ ਸੰਤਨ ਸਿਉ ਬਨਿ ਆਈ। ”” (ਭਾਵ ਮੇਲ 
ਹੋ ਗਿਆ) 
-ਸਾਰ ੫, ੪੪, ੨:੧ (1213) 
(3) ਭਾਵ ਫਬਦੀ/ਢੁਕਦੀ ਹੈ 
“ਸਾਧ ਕੀ ਸੋਭਾ ਸਾਧ ਬਨਿ ਆਈ।” 
-ਗਉ ੫. ਸੁਖ ੭, ੮:੯ (272) 
“ਕਾਜੀ ਬੋਲਿਆ ਬਨਿ ਨਹੀ ਆਵੈ। ” (ਸ਼ੋਭਦਾ ਨਹੀਂ, ਯੋਗ ਨਹੀਂ) 
-ਆਸਾ ਕਬ, ੧੭, ੧":੧ (480) 
“ਜਾ ਕਉ ਗੁਰਿ ਦੀਨੋ ਇਹੁ ਅੰਮ੍ਰਿਤੁ ਤਿਸ ਹੀ ਕਉ ਬਨਿ ਆਵੈ। ” (ਸ਼ੋਭਦਾ/ ਅਥਵਾ 
ਪ੍ਰਾਪਤ ਹੁੰਦਾ ਹੈ) 
-ਧਨਾ ੫, ੭, ੧੧੨ (672) 


“ਗੁਣਾ ਗਵਾਈ ਗੰਠੜੀ ਅਵਗਣ ਚਲੀ ਬੰਨਿ। ” 

-ਸਿਰੀ ੧, ੨੪, ੪੨ (23) 
(2) ਬੰਨ੍ਹਣ, ਜਕੜਨ 
“ਹਰਿ ਸਜਣ ਦਾਵਣਿ ਲਗਿਆ ਕਿਸੈ ਨ ਦੇਈ ਬੰਨਿ।” 

-ਮਾਝ ੫, ਬਾਰਾ ੪:੨ (134) 


“ਕਾਜਰ ਕੋਠ ਮਹਿ ਭਈ ਨ ਕਾਰੀ ਨਿਰਮਲ ਬਰਨੁ ਬਨਿਓ ਰੀ। ? 
-ਆਸਾ ੫. ੫੧, ੩੧ (384) 
ਬਨਿਆ ---- (1) ਫਬਦਾ ਹੈ, ਸ਼ੋਭਨੀਕ ਹੁੰਦਾ ਹੈ 
“ਧੀਰਜੁ ਜਸੁ ਸੋਭਾ ਤਿਹ ਬਨਿਆ। ? 





2985 


-ਗਉ ੫. ਬਾਅ ੩੫:੫ (257) 
“ਮੇਰਾ ਘਰੁ ਬਨਿਆ ਬਨੁ ਤਾਲੂ ਬਨਿਆ ਪਭ ਪਰਸੇ ਹਰਿ ਰਾਇਆ ਰਾਮ। ” 
(ਸਜਦਾ/ਫਬਦਾ ਹੈ) 
-ਸੂਹੀ ੫, ਛੰਤ ੭, ੪:੧ (782) 
(2) ਬਣਦਾ ਹੈ ਭਾਵ ਪ੍ਰਾਪਤ ਹੋ ਜਾਂਦਾ ਹੈ 
“ਜੋਗੁ ਬਨਿਆ ਤੇਰਾ ਕੀਰਤਨੁ ਗਾਈ। ?” 
-ਆਸਾ ੫, ੫੮, ੧੨ (385) 
(3) ਬਣਿਆ 
“ਐਸਾ ਇਕੁ ਤੇਰਾ ਖੇਲੁ ਬਨਿਆ ਹੈ ਸਭ ਮਹਿ ਏਕੁ ਸਮਾਨਾ। ” 
-ਬਿਲਾ ੩, ੩, ੧:੨ (797) 


““ਜਨਨਿ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ।” 

-ਗੂਜ ੫, ਸੋਦ ੫, ੨:੧ (10) 
(2) (ਸੰ.) ਇਸਤ੍ਰੀ, ਜਨਾਨੀ, ਮਹਿਲਾ 
“ਸੁਤ ਦਾਰਾ ਬਨਿਤਾ ਅਨੇਕ ਬਹੁਤੁ ਰੰਗ ਅਰੁ ਵੇਸ। ”” 

-ਸਿਰੀ ੫, ੮੫, ੧:੨ (47) 


“ਜਗੁ ਸੁਪਨਾ ਬਾਜੀ ਬਨੀ ਖਿਨ ਮਹਿ ਖੇਲੁ ਖੇਲਾਇ। ”” 
-ਸਿਰੀ ੧, ੧੧, ੩:੧ (18) 
“ਅਹਿਨਿਸਿ ਬਨੀ ਪ੍ਰੇਮ ਲਿਵ ਲਾਗੀ ਸਬਦੁ ਅਨਾਹਦ ਗਹਿਆ। ” (ਭਾਵ ਜੁੜੀ 
ਰਹਿੰਦੀ ਹੈ) 
-ਆਸਾ ੧, ੩੮, ੧":੨ (360) 
(ਮਹਾਨ ਕੋਸ਼ ਇਸਦਾ ਅਰਥ “ਨਸ਼ੇ ਦਾ ਸਰੂਰ” ਕਰਦਾ ਹੈ) 
(2) ਫਬਦੀ ਹੈ 
“ਬ੍ਰਹਮ ਗਿਆਨੀ ਕੀ ਸੋਭਾ ਬੁਹਮ ਗਿਆਨੀ ਬਨੀ। ? 
-ਗਉ ੫. ਸੁਖ ੮, ੮:੯ (274) 
(3) ਸਰੀ, ਹੋ ਸਕੀ 
“ਹਰਿ ਹਰਿ ਭਗਤਿ ਬਨੀ ਮਤਿ ਗੁਰਮਤਿ ਧੁਰਿ ਮਸਤਕਿ ਪੁਭਿ ਲਿਖਿਆ। ”” 
-ਕਲਿ ੪, ੨, ੧:੨ (1319) 


“ਹਰਿ ਕੈ ਭਾਣੈ ਗੁਰੁ ਮਿਲੈ ਸੇਵਾ ਭਗਤਿ ਬਨੀਜੈ । ”” 
-ਗੂਜ ੩, ਵਾਰ ੧੬:੧ (515) 


“ਅੰਮ੍ਰਿਤੁ ਹਰਿ ਪੀਵਤੇ ਸਦਾ ਥਿਰ ਥੀਵਤੇ ਬਿਖੈ ਬਨੁ ਫੀਕਾ ਜਾਨਿਆ। ”? 

-ਸਿਰੀ ੫, ਛੰਤ ੩, ੩:੩ (81) 
“ਪ੍ਰਭ ਗੁਨ ਗਾਇ ਬਿਖੈ ਬਨੁ ਤਰਿਆ ਕੁਲਹ ਸਮੂਹ ਉਧਾਰਿਓ। ” (ਬਿਖ ਦਾ ਪਾਣੀ 
ਭਾਵ ਸਮੁੰਦਰ) 


-ਦੇਵ ੫, ੩੦, ੧:੨ (534) 





2986 


“ਬਿੰਥੇ ਬਨੁ ਫੀਕਾ ਤਿਆਗਿ ਰੀ ਸਖੀਏ ਨਾਮੁ ਮਹਾ ਰਸੁ ਪੀਓ। ” (ਜਲ/ਪਾਣੀ 
ਭਾਵ ਰਸ) 
-ਬਿਲਾ ੫. ੫. ੧੧ (802) 
(2) ਜੰਗਲ 
“ਗ੍ਰਹਿ ਬਨੁ ਸਮਸਰਿ ਸਹਜਿ ਸੁਭਾਇ। ”” 
-ਆਸਾ ੧, ੧੧, ੧:੧ (351) 
“ਬਨੁ ਬਨੁ ਫਿਰਤ ਉਦਾਸ ਬੂੰਦ ਜਲ ਕਾਰਣੇ। ” (ਮਹਾਨ ਕੋਸ਼ ਅਰਥ “ਬਦਲ” 
ਕਰਦਾ ਹੈ) 
-ਫੁਨ ੫, ੧੧:੩ (1362) 
(3) ਬਾਗ 
“ਮੇਰਾ ਘਰੁ ਬਨਿਆ ਬਨੁ ਤਾਲੂ ਬਨਿਆ ਪਭ ਪਰਸੇ ਹਰਿ ਰਾਇਆ ਰਾਮ। ” 
-ਸੂਹੀ ੫, ਛੰਤ ੭, ੪:੧ (782) 
“ਸੋਹੇ ਬੰਕ ਦੁਆਰ ਸਗਲਾ ਬਨੁ ਹਰਾ। ” (ਬਾਗ) 
-ਬਿਲਾ ੫. ਛੰਤ ੩, ੫:੨ (847) 


ਬੰਨ੍ਹਣ ਦੀ ਕਿਰਿਆ, ਬੰਨ੍ਹਣ 
“ਖਰਚੁ ਬੰਨੁ ਚੰਗਿਆਈਆ ਮਤੁ ਮਨ ਜਾਣਹਿ ਕਲੁ। ” 


- ਸੋਰ ੧, ੨, ੩੨ (595) 


(1) ਬਣੇ, ਬਣ ਜਾਵੇ ਭਾਵ ਹੋਏ 
“ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ। ” 

- ਧਨਾ ੧, ਸੋਹ ੩, ੧:੧ (13) 
“ਸਰਬ ਸੁਖਾ ਬਨੇ ਤੇਰੈ ਓਲ੍ਹੈ। ” (ਭਾਵ ਮਿਲ ਜਾਂਦੇ ਹਨ) 

-ਆਸਾ ੫. ੫2, ੧":੧ (385) 
ਹੋਰ ਰੂਪ: 
ਬਨੈ - 
“ਤਿਸੁ ਸਿਉ ਆਲਸੁ ਕਿਉ ਬਨੈ ਮਾਇ। ”” 

- ਗਉਂ ੫. ੧੪੫, ੧੨ (195) 
(2) ਫਬ੍ਹੇ, ਸ਼ੋਭਨੀਕ ਹੋਏ, ਹੋਰ ਵੇਖੋ “ਬਨੈ” (3) 
“ਚਮਰ ਪੋਸ ਕਾ ਮੰਦਰ ਤੇਰਾ ਇਹ ਬਿਧਿ ਬਨੇ ਗੁਪਾਲਾ। ”” 

- ਭੈਰ ਨਾਮ, ੧, ੧:੨ (1167) 
“ਮਿਲੂ ਸਖੀ ਸਹੇਲੀ ਹਰਿ ਗੁਨ ਬਨੇ। ” (ਫਬਦੇ ਹਨ) 

-ਬਸੰ ੧, ੬, ੧":੧ (1170) 


(1) ਬਣੇ, ਵੇਖੋ “ਬਨੇ” (1) 
“ਤਾ ਸਿਉ ਟੂਟੀ ਕਿਉ ਬਨੈ ਜਾ ਕੇ ਜੀਅ ਪਰਾਨ। ” (ਭਾਵ ਜੁੜੇ) 
-ਸਲੋ ਕਬ, ੨੧੭੨ (1376) 
(2) ਜੰਗਲਾਂ ਵਿਚ 
“ਮਨੁ ਘਨੈ ਭੂਮੈ ਬਨੈ। ”” 
-ਸਾਰ ੫, ੨੪, ੧”:੧ (1272) 
(3) ਫਬਿਆ ਹੈ, ਸ਼ੋਭਨੀਕ ਹੈ 





2987 


“ਊਪਰਿ ਬਨੈ ਅਕਾਸੁ ਤਲੈ ਧਰ ਸੋਹਤੀ। ” 


-ਸਲੋ ਕਬ, ੯:੧ (1362) 

(1) ਬੰਨ੍ਹ ਭਾਵ ਰਖ ਸਕਦਾ ਹੈ 
“ਕੰਧੀ ਉਤੈ ਰੁਖੜਾ ਕਿਚਰਕੁ ਬੰਨੈ ਧੀਰੁ । ” 

-ਸਲੋ ਫਰ, ੯੬:੧ (1382) 
(2) ਵਟ, ਹਦ ਬੰਨਾ 
“ਇਸੁ ਹਰਿ ਧਨ ਕਾ ਕੋਈ ਸਰੀਕੁ ਨਾਹੀ ਕਿਸੈ ਕਾ ਖਤੁ ਨਾਹੀ ਕਿਸੈ ਕੈ ਸੀਵ ਬੰਨੈ 
ਰੋਲੁ ਨਾਹੀ ਜੇ ਕੋ ਹਰਿ ਧਨ ਕੀ ਬਖੀਲੀ ਕਰੇ ਤਿਸ ਕਾ ਮੁਹੁ ਹਰਿ ਚਹੁ ਕੁੰਡਾ ਵਿਚ 
ਕਾਲਾ ਕਰਾਇਆ । ” 

-ਬਿਲਾ ੪, ਵਾਰ ੯:੪ (853) 


“ਹਉ ਬਨੁ ਬਨੇ ਦੇਖਿ ਰਹੀ ਤ੍ਰਣੂ ਦੇਖਿ ਸਬਾਇਆ ਰਾਮ। ” 
-ਆਸਾ ੧, ਛੱਤ ੨, ੪:੧ (437) 


ਨਹ 

- ਰਾਮ ਬਸ, ਵਾਰ ੨੧੧ (967) 
ਬੰਨ੍ਹਾ/ਬੰਨਵਾ ਲਿਆ 
“ਜਿਉ ਪੰਖੀ ਕਪੋਤਿ ਆਪੁ ਬਨਾਇਆ ਮੇਰੀ ਜਿੰਦੁੜੀਏ ਤਿਉ ਮਨਮੁਖ ਸਭਿ ਵਸਿ 


-ਬਿਹਾ ੪, ਛੰਤ ੨, ੩:੨ (538) 
-ਆਸਾ ੫. ੬, ੧:੩ (372) 
-ਮਲਾ ੧, ਵਾਰ ੧੯ਸ, ੧, ੧੨ (1286) 


-ਗਉ ੫. ਸੁਖ ੧੧, ੫:੩ (277) 


ਬਪੁਰੀ - 
“ਕਾਠ ਕੀ ਪੁਤਰੀ ਕਹਾ ਕਰੈ ਬਪੁਰੀ ਖਿਲਾਵਨਹਾਰੋ ਜਾਨੈ। ” (ਵਿਚਾਰੀ) 

-ਗਉ ੫. ੧੨੬", ੩:੧ (206) 
“ਜੋ ਰਾਤੇ ਮਾਤੇ ਸੰਗਿ ਬਪੁਰੀ ਮਾਇਆ ਮੋਹ ਸੰਤਾਪ। ” (ਨਾਮੁਰਾਦ) 

-ਕਾਨ ੫, ੪੪, ੧:੧ (1307) 
ਬਪੁਰੇ - 





2988 


“ਸਰਪਰ ਗਵਨੁ ਕਰਹਿਗੇ ਬਪੁਰੇ। ” (ਵਿਚਾਰੇ) 
-ਗਉ ੫. ਅਸ ੪, ੧੪ (237) 
“ਧ੍ਰੋਹ ਮੋਹ ਦੂਰਿ ਕਰਿ ਬਪੁਰੇ ਸੰਗਿ ਗੋਪਾਲਹਿ ਜਾਨੁ। ” (ਹੇ ਵਿਚਾਰੇ/ਦੀਨ) 
-ਸਾਰ ੫, ੫੮, ੧੨ (1215) 
ਬਪੁੰਰੈ - 
“ਸੁਰਿ ਨਰ ਗਣ ਗੰਧਰਬੇ ਜਪਿਓ ਰਿਖਿ ਬਪੁਰੈ ਹਰਿ ਗਾਇਆ। ” (ਵਿਚਾਰੇ) 
-ਮਾਰੂ ੪, ਵਾਰ ੨, ੨:੧ (995) 
ਬਪੁਰੋ - 
“ਮਿਟਹਿ ਅਘ ਤੇਰੇ ਜਨਮ ਜਨਮ ਕੇ ਕਵਨੁ ਬਪੁਰੋ ਜਾਮੁ। ” (ਵਿਚਾਰਾ) 
-ਮਾਰੂ ੫, ੨੪, ੧:੨ (1006) 
ਬਪੁੜਾ - ਵਿਚਾਰਾ 
“ਆਆਪੇ ਰੁਪ ਕਰੇ ਬਹੁ ਭਾਂਤੀ ਨਾਨਕੁ ਬਪੁੜਾ ਏਵਕ ਹੈ। ”” 
੍‌੍ -ਆਸਾ ੧, ੫, ੪:੨ (350) 
“ਜੇ ਜਾਣਾ ਬਗੁ ਬਪੁੜਾ ਤ ਜਨਮਿ ਨ ਦੇਦੀ ਅੰਗੁ। ” (ਕਮਬਖਤ) 
-ਵਡ ੪, ਵਾਰ ੧ਸ, ੩, ੨:੨ (585) 


“ਜਲਿ ਜਲਿ ਰੋਵੈ ਬਪੁੜੀ ਝੜਿ ਝੜਿ ਪਵਹਿ ਅੰਗਿਆਰ। ” (ਵਿਚਾਰੀ) 
-ਆਸਾ ੧, ਵਾਰ ੬ਸ, ੧, ੨:੩ (466) 
ਬਪੜੇ - 


“ਹੁਕਮੁ ਨ ਜਾਣਹਿ ਬਪੁੜੇ ਭੂਲੇ ਫਿਰਹਿ ਗਵਾਰ। ” 


-ਸਿਰੀ ੩, ਅਸ ੨੦, ੬:੧ (66) 
ਬਪੁੜੇ” - 
“ਕਿਆ ਉਠਿ ਉਠਿ ਦੇਖਹੁ ਬਪੁੜੇ' ਇਸੁ ਮੇਪੈ ਹਥਿ ਕਿਛੁ ਨਾਹਿ। ” (ਵਿਚਾਰੇ ਨੂੰ) 
-ਮਲਾ ੧, ਵਾਰ ੬ਸ, ੩, ੨੧ (1280) 
ਬਪਤੈ - 
“ਤਨੁ ਭੁਸਮ ਢੇਰੀ ਜਮਹਿ ਹੇਰੀ ਕਾਲਿ ਬਪੁੜੈ ਜਿਤਿਆ। ” (ਵਿਚਾਰੇ ਨੇ) 
-ਆਸਾਂ ੫, ਛੰਤ ੧੧, ੧:੪ (459) 
ਬਪੜੋ - 
“ਜਨਮ ਮਰਨ ਕਉ ਇਹੁ ਜਗੁ ਬਪੜੋ ਇਨਿ ਦੂਜੈ ਭਗਤ ਵਿਸਾਰੀ ਜੀਉ। ” 
(ਵਿਚਾਰਾ ਕਮਬਖਤ) 
-ਸੋਰ ੧, ੮, ੩:੧ (598) 
ਫੁਲਦਾ ਹੈ, ਗਰਬ ਕਰਨਾ, ਸ਼ੇਖੀ ਮਾਰਨਾ, ਡੀੱਗਾ ਮਾਰਨਾ 
“ਨਿਤ ਨਿਹਫਲ ਕਰਮ ਕਮਾਇ ਬਫਾਵੈ ਦੁਰਮਤੀਆ। ”” 
-ਤਿਲੰ ੪, ੨, ੧੧ (723) 
“ਜੇ ਕੋ ਏਕ ਕਰੈ ਚੰਗਿਆਈ ਮਨਿ ਚਿਤਿ ਬਹੁਤੁ ਬਫਾਵੈ । ? 
-ਪ੍ਭਾ ੧, ੩, ੩:੧ (1328) 


<ਯ 





2989 


“ਧੰਧੇ ਹੀ ਮਹਿ ਮਰਿ ਗਇਓ ਬਾਹਰਿ ਭਈ ਨ ਬੰਬ।” 
-ਸਲੋ ਕਬ, ੨੨੬੨ (1376) 


-ਗਉ ੫. ਬਾਅ ੩੯੮੧ (258) 


“ਹਉ ਮਾਰਉ ਹਉ ਬੰਧਉ ਛੋਡਉ ਮੁਖ ਤੇ ਏਵ ਬਬਾੜੇ । ” 
-ਆਸਾ ੫, ੩੮, ੨੨ (380) 


“ਪ੍ਰਿਉ ਪ੍ਰਿਉ ਚਵੈ ਬਬੀਹਾ ਬੋਲੇ ਭੁਇਅੰਗਮ ਫਿਰਹਿ ਡਸੰਤੇ । ? 

-ਤੁਖਾ ੧, ਬਾਰਾ ੧੦:੪ (1108) 
“ਬ” ਅਖਰ ਦੁਆਰਾ 
“ਬੰਬੈ ਬਾਜੀ ਖੇਲਣ ਲਾਗਾ ਚਉਪੜਿ ਕੀਤੇ ਚਾਰਿ ਜੁਗਾ। ”” 

-ਆਸਾ ੧, ਪਟੀ ੨੬:੧ (433) 


“ਭੇਦ ਬਭੀਖਣ ਗੁਰਮੁਖਿ ਪਰਚਾਇਣੁ । ”” 
-ਰਾਮ ੧, ਸਿਗੋ ੪੦:੪ (942) 


“ਕਾਲ ਕਲਮ ਹੁਕਮੁ ਹਾਥਿ ਕਹਹੁ ਕਉਨੁ ਮੇਟਿ ਸਕੈ ਈਸੁ ਬੰਮੁ ਗ੍ਰਾਨ ਧ੍ਾਾਨੁ ਧਰਤ 
ਹੀਐ ਚਾਹਿ ਜੀਉ। ? 


-ਸਵ ੪, ਗਯ ੬:੪ (1402) 


ਬਚਨ, ਵਚਨ 
“ਗੁਰ ਰਾਮਦਾਸ ਦਰਸਨੁ ਪਰਸਿ ਕਹਿ ਮਥੁਰਾ ਅੰਮ੍ਰਿਤ ਬਯਣ । ? 
-ਸਵ ੫, ਮਥੁ ੧:੫ (1408) 


ਵਰ, ਪਤੀ 
“ਲਖਿਮੀ ਬਰ ਸਿਉ ਜਉ ਲਿਉ ਲਾਵੈ । ”” 
-ਗਉ ਕਬ, ਬਾਅ ੪੩:੩ (342) 


“ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ। ” 
-ਆਸਾ ੧, ਵਾਰ ੯ਸ, ੧, ੧:੩ (467) 
(2) ਵਸਣਾ 
“ਜੈਸੇ ਕਿਰਖਹਿ ਬਰਸ ਮੇਘ।” 
-ਮਾਲੀ ੫, ੩, ੨:੩ (987) 
(3) ਵਰਖਾ/ਮੀਹ 
““ਜਲ ਥਲ ਨੀਰਿ ਭਰੇ ਬਰਸ ਰੁਤੇ ਰੰਗੁ ਮਾਣੀ। ” 
-ਤੁਖਾ ੧, ਬਾਰਾ ੧੦:੨ (1108) 





2990 


-੨੮> ਵਸੇ, ਵਸਦਾ ਹੈ 
“ਬਰਸਨਾ ਤ ਬਰਸੁ ਘਨਾ ਬਹੁੜਿ ਬਰਸਹਿ ਕਾਹਿ। ”” 
-ਗੂਜ ੩, ਵਾਰ ੨੧ਸ, ੩, ੧:੩ (517) 


-ਜੈਤ ੫, ੧੦, ੧:੧ (702) 


ਬਰਸਤੁ - 
“ਜੈਸੀ ਧਰਤੀ ਊਪਰਿ ਮੇਘੁਲਾ ਬਰਸਤੁ ਹੈ ਕਿਆ ਧਰਤੇ ਮਧੇ ਪਾਣੀ ਨਾਹੀ। ” 
-ਗਉ ੩, ੩੫, ੧:੧ (162) 
ਵਸਨ ਵਾਲਾ 
“ਸਾਵਣੁ ਆਇਆ ਹੇ ਸਖੀ ਜਲਹਰੁ ਬਰਸਨਹਾਰੁ । ” 
-ਮਲਾ ੧, ਵਾਰ ੪ਸ, ੨, ੨:੧ (1280) 


“ਬਰਸਨਾ ਤ ਬਰਸੁ ਘਨਾ ਬਹੁੜਿ ਬਰਸਹਿ ਕਾਹਿ। ” 
-ਗੂਜ ੩, ਵਾਰ ੨੧ਸ, ੩, ੧:੩ (517) 
ਹੋਰ ਰੂਪ: 
ਬਰਸਨਿ - 
“'ਬਰਸਨਿ ਮੇਘ ਅਪਾਰ ਨਾਨਕ ਸੰਗਮਿ ਪਿਰੀ ਸੁਹੰਦੀਆ। ? (ਵਧਨ ਨਾਲ) 
-ਮਾਰੂ ੫, ਵਾਰ ੨੨ਸ, ੫, ੨੧੨ (1102) 


“ਘਨਿਹਰ ਬਰਸਿ ਸਗਲ ਜਗੁ ਛਾਇਆ। ” 
-ਮਲਾ ੫, ੧੧, ੧":੧ (1268) 


“ਬ੍ਹਮ ਗਿਆਨੀ ਕੀ ਦ੍ਰਿਸਟਿ ਅੰਮਿ੍‌ਿਤੁ ਬਰਸੀ।” 


-ਗਉ ੫. ਸੁਖ ੮, ੩:੬ (272) 


“ਜੈਸੀ ਚਾਤ੍ਰਿਕ ਪਿਆਸ ਖਿਨੁ ਖਿਨੁ ਬੂੰਦ ਚਵੈ ਬਰਸੁ ਸੁਹਾਵੇ ਮੇਹੁ । ” 
-ਆਸਾ ੫, ਛੰਤ ੪, ੨੨ (455) 
(2) ਵਰਖਾ 
“ਰੁਤਿ ਬਰਸੁ ਸੁਹੇਲੀਆ ਸਾਵਣ ਭਾਦਵੇ ਆਨੰਦ ਜੀਉ। ? 
-ਰਾਮ ੫. ਰੁਤੀ ੪:੧ (928) 
“ਉਨਵਿ ਘਨ ਛਾਏ ਬਰਸੁ ਸੁਭਾਏ ਮਨਿ ਤਨਿ ਪ੍ਰੇਮੁ ਸੁਖਾਂਵੈ। ” (ਵਰਖਾ ਹੋਈ ਹੈ) 
-ਤੁਖਾ ੧, ਬਾਰਾ ੪:੫ (1107) 
(3) ਵਰ੍ਹਾ, ਸਾਲ 
“ਬਰਸੁ ਏਕੁ ਹਉ ਫਿਰਓ ਕਿਨੈ ਨਹੁ ਪਰਚਉ ਲਾਯਉ। ” 





2991 


-ਸਵ ੩, ੨੦੪੩ (1395) 


“ਜਿਉ ਧਰਤੀ ਸੋਭ ਕਰੇ ਜਲੂ ਬਰਸੈ ਤਿਉ ਸਿਖੁ ਗੁਰ ਮਿਲ ਬਿਗਸਾਈ। ”? 
-ਸੂਹੀ ੪, ਅਸ ੧, ੧੬:੧ (758) 


(ਫਾ: ਬਰ ਅਕਸ) ਵਿਪਰੀਤ, ਉਲਟ, ਵਿਰੁੱਧ 
“ਦਿਨ ਕੀ ਬੈਠ ਖਸਮ ਕੀ ਬਰਕਸ ਇਹ ਬੇਲਾ ਕਤ ਆਈ। ?” 
-ਗਉ ਕਬ, ੫੪, ੩:੧ (335) 
-<-- (1) (ਬਰਕਤ) ਅਧਿੱਕਤਾ, ਵ੍ਰਿਧੀ, ਵਾਧਾ 
“ਬਰਕਤਿ ਤਿਨ ਕਉ ਅਗਲੀ ਪੜਦੇ ਰਹਨਿ ਦਰੂਦ । ”” 
-ਸਿਰੀ ੧, ਅਸ ੧, ੩:੩ (53) 
(2) ਸਦਕੇ, ਬਦੌਲਤ, ਤੁਫੈਲਸੇ, ਕ੍ਰਿਪਾ ਸਦਕਾ 
“ਜੋ ਮਨਿ ਚਿਤਿ ਇਕੁ ਅਰਾਧਦੇ ਤਿਨ ਕੀ ਬਰਕਤਿ ਖਾਹਿ ਅਸੰਖ ਕਰੋੜੇ । ” 
-ਗਉ ੪, ਵਾਰ ੧੧:੨ (306) 
ਹੋਰ ਰੂਪ: 
ਬਰਕਤੀ - 
“ਪੰਡਿਤ ਤਿਨ ਕੀ ਬਰਕਤੀ ਸਭੁ ਜਗਤੁ ਖਾਇ ਜੋ ਰਤੇ ਹਰਿ ਨਾਇ। ” (ਬਰਕਤ 
ਨਾਲ, ਸਦਕੇ) 
-ਸੋਰ ੪, ਵਾਰ ੧੨ਸ, ੩, ੨:੩ (647) 


ਬਰਸ, ਵਰ੍ਹੇ 
“ਨਿਕ ਬਰਖ ਕੀਏ ਜਪ ਤਾਪਾ। ? 
-ਮਾਝ ੫. ੧੨. ੩:੧ (98) 


-ਬਸੰ ੧, ਅਸ ੧, ੨੨ (1187) 


ਗੁਰੁ ਸੁਖੁ ਪਾਯਉ। ” 


= ਛੇ 


-ਸਵ ੪, ਨਲ ੧੦੪੫ (1400) 


-ਸੋਰ ਨਾਮ, ੩, ੧:੩ (657) 


“ਕਬੀਰ ਅੰਬਰ ਘਨਹਰੁ ਛਾਇਆ ਬਰਖਿ ਭਰੇ ਸਰ ਤਾਲ। ? 
-ਸਲੋ ਕਬ, ੧੨੪੧ (1371) 


ਬਰਖੁਰਦਾਰ -- ਨੇਕ ਨਸੀਬਵਾਲਾ, ਭਲਾ ਬਚਾ 
“ਖੁਦਾਇ ਏਕੁ ਬੁਝਿ ਦੇਵਹੁ ਬਾਂਗਾਂ ਬੁਰਗੂ ਬਰਖੁਰਦਾਰ ਖਰਾ । ”” 





ਰਿ 


-ਮਾਰੂ ੫, ਸੋਲਾ ੧੨, ੧੦:੩ (1084) 


-ਗਉ ੫. ਸੁਖ ੨, ੪:੧੦ (264) 


-ਰਾਗ ੧:੧ (1429) 


“ਏਕ ਨਗਰੀ ਪੰਚ ਚੋਰ ਬਸੀਅਲੇ ਬਰਜਤ ਚੋਰੀ ਧਾਵੈ । ”” 
-ਗੂਜ ੧, ਅਸ ੧, ੧:੧ (503) 


-ਕੇਦਾ ਕਬ, ੩, ੩:੧ (1123) 


“ਕਬੀਰ ਲਾਗੀ ਪ੍ਰੀਤਿ ਸੁਜਾਨ ਸਿਉ ਬਰਜੈ ਲੋਗੁ ਅਜਾਨੁ । ” 
-ਸਲੋ ਕਬ, ੨੧੭:੧ (1376) 


“'ਬਰਤ ਨੇਮ ਸੰਜਮ ਮਹਿ ਰਹਤਾ ਤਿਨ ਕਾ ਆਢੁਨ ਪਾਕਿਆ। ”? 

-ਗਉ ੫. ੧੬੪”, ੧੨ (216) 
“ਦਿਨਸੁ ਰੈਣਿ ਬਰਤ ਅਰੁ ਭੇਦਾ। (ਵਰਤ ਭਾਵ ਬਝਵੇ' ਨਿਯਮ) 

-ਗਉ ੫. ਅਸ ੪, ੩:੩ (237) 


(ਮਹਾਨਕੋਸ਼ ਅਰਥ “ਬ੍ਹਮਾਂਡ” ਕਰਦਾ ਹੈ) 


ਵਰਤਨ, ਇਸਤਮਾਲ ਕਰਨ, ਵਰਤੋ” 
“ਬਰਤਨ ਕਉ ਸਭੁ ਕਿਛੁ ਭੋਜਨ ਭੋਗਾਇ। ”” 
-ਗੋਂਡ ੫, ੩, ੧:੩ (862) 
ਬਰਤਨਹਾਰ -- ਫਿਰ ਜਾਣ ਵਾਲਾ 
“ਮੇਘ ਕੀ ਛਾਇਆ ਜੈਸੇ ਬਰਤਨਹਾਰ। ? 
-ਭੈਰ ੫, ੩੩, ੩:੩ (1145) 
ਬਰਤਨਿ ---- ਨਿਤ ਦੀ ਵਰਤੋ ਵਿਚ ਆਉਣ ਵਾਲੀ ਵਸਤ 
“ਭਗਤ ਜਨਾ ਕੀ ਬਰਤਨਿ ਨਾਮੁ । ”” 
-ਗਉ ੫. ਸੁਖ ੨, ੫:੧ (264) 
(ਮਹਾਨਕੋਸ਼ ਅਰਥ “ਆਚਾਰ”, “ਕ੍ਰਿਯਾ”, “ਕਰਮਕਾਂਡ” ਕਰਦਾ ਹੈ) 
ਬਰਤਾਇਆ -- ਵਰਤਾ ਦਿੱਤਾ 
“ਜਨਕ ਰਾਜ ਬਰਤਾਇਆ ਸਤਜੁਗੁ ਆਲੀਣਾ। ”” 





ਰੀ 


-ਸਵ ੫, ਕਲ ੩:੧ (1407) 


-ਬਿਲਾ ੧, ਥਿਤੀ ੧੬:੩ (840) 


- ਗਉ ੫. ਥਿਤੀ ੧੧:੪ (299) 


-ਗਉ ੫. ਸੁਖ ੫, ੨:੨ (268) 


“ਜਬ ਲਗੁ ਜੋਤਿ ਕਾਇਆ ਮਹਿ ਬਰਤੈ ਆਪਾ ਪਸੂ ਨ ਬੂਝੈ । ”” 
-ਧਨਾ ਕਬ, ੨, ੨੧ (692) 


ਬਲਦ 
“ਬਰਦ ਚਢੇ ਡਉਰੂ ਢਮਕਾਵੈ । ” 


-ਗੋਡ ਨਾਮ, ੬, ੨੨ (874) 


ਵਰ ਦੇਣ ਵਾਲਾ ਬਖਸ਼ਿੰਦ 
“ਇਕ ਮਨਿ ਪੁਰਖੁ ਧਿਆਇ ਬਰਦਾਤਾ। ”” 
-ਸਵ ੧, ੧੧ (1389) 


ਵਰ ਦਿੰਦੇ ਹੋ 
“ਅਮਿਉ ਰਸਨਾ ਬਦਨਿ ਬਰਦਾਤਿ ਅਲਖ ਅਪਾਰ ਗੁਰ ਸੂਰ ਸਬਦਿ ਹਉਮੈ 
ਨਿਵਾਰੂਉ। ” 


ਵਰਤਾਇਆ 
“ਹਰਿ ਨਾਮੁ ਰਸਨਿ ਗੁਰਮੁਖਿ ਬਰਦਾਯਉ ਉਲਟਿ ਗੰਗ ਪਸੂਮਿ ਧਰੀਆ। ” 
-ਸਵ ੩, ੧੭ (1393) 


-ਸਵ ੫, ਕਲ ੯:੧ (1408) 


-ਬਸੰ ਕਬ, ੬, ੧:੨ (1194) 


-ਸਸ ੫, ੩੨ (1354) 


“ਬਰਧਮਾਨ ਹੋਵਤ ਦਿਨ ਪਤਿ ਨਿਤ ਆਵਤ ਨਿਕਟਿ ਬਿਖੰਮ ਜਰੀ। ? 
-ਸਮੁ ੫, ੩":੪ (1387) 





2994 


(1) ਵਰਨ, ਜਾਤ, ਵਰਣ ਚਾਰ ਹਨ “ ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ 
“ਚਾਰਿ ਬਰਨ ਚਉਹਾ ਕੇ ਮਰਦਨ ਖਟੁ ਦਰਸਨ ਕਰ ਤਲੀ ਰੇ। ” 
-ਆਸਾ ੫, ੧੩੨, ੧੯੧ (404) 
“ਬਰਨ ਆਸੂਮ ਸਾਸਤ ਸੁਨਉ ਦਰਸਨ ਕੀ ਪਿਆਸ। ” (ਵਰਣ-ਆਸ਼੍ਮ ਹਨ: 
ਬ੍ਰਹਮਚਾਰਜ, ਗ੍ਰਿਹਿਸਥ, ਵਾਨਪੁਸਥ ਸੰਨਿਆਸ) 
-ਬਿਲਾ ੫, ੬੧, ੨:੧ (816) 
(2) ਰੰਗ 
“ਗਿਆਨੁ ਧਿਆਨੁ ਸਭ ਦਾਤਿ ਕਥੀਅਲੇ ਸੇਤ ਬਰਨ ਸਭਿ ਦੂਤਾ। ”” 
-ਗੂਜ ੧, ਅਸ ੧, ੭:੧ (503) 
(3) ਉਚੀ ਜਾਤ 
“ਗਾਵਤ ਸੁਨਤ ਜਪਤ ਉਧਰੈ ਬਰਨ ਅਬਰਨਾ ਸਭਹੁੰ । ” 
`__`-ਦੇਵ ੫, ੪, ੧":੨ (529) 
(4) ਵਰਣਨ, ਕਥਨ, ਹੋਰ ਵੇਖੋ “ਬਰਨ? 
“ਬੇਅੰਤ ਮਹਿਮਾ ਤਾ ਕੀ ਕੇਤਕ ਬਰਨ । ”? 
-ਰਾਮ ੫, ੧੮, ੨:੩ (888) 
(5) ਸਿਫਤ 
“ਬਰਨ ਸਹਿਤ ਜੋ ਜਾਪੈ ਨਾਮੁ। ”” 
-ਭੈਰ ਰਵਿ, ੧, ੧:੩ (1167) 
(ਮਹਾਨ ਕੋਸ਼ ਅਰਥ “ਵਰਣਨਯੋਗ” ਕਰਦੇ ਹਨ। ) 
(6) ਵਰੁਣ ਦੇਵਤਾ, ਸਮੁੰਦਰ ਦਾ ਦੇਵਤਾ 
“ਅਨਿਕ ਬਰਨ ਅਨਿਕ ਕਨਿਕ ਸੁਮੇਰ। ” 
-ਸਾਰ ੫, ਅਸ ੨, ੭੧੨ (1236) 
(7) ਭਾਵ ਸੁਭਾ 
“ਰਾਮ ਸਨੇਹੀ ਤਉ ਮਿਲੈ ਦੋ ਨਉ ਬਰਨ ਗਵਾਇ। ” (ਊਉਤਮ/ਅਧਮ ਜਾਤੀ ਸੁਭਾ 
ਭਾਵਨਾ) 
-ਸਲੋ ਕਬ, ੫੬:੨ (1367) 


“ਜਗਜੀਵਨੁ ਜਗੰਨਾਥੁ ਜਲ ਥਲ ਮਹਿ ਰਹਿਆ ਪੂਰਿ ਬਹੁ ਬਿਧਿ ਬਰਨ । ” 
-ਸਵ ੪, ਗਯੰ ੪:੫ (1402) 


---- ਬਿਆਨ/ਕਥਨ ਕਰਾਂ 
“ਮਹਮਾ ਨਾਮ ਕਹਾ ਲਉ ਬਰਨਉ ਰਾਮ ਕਹਤ ਬੰਧਨ ਤਿਹ ਤੂਟਾ। ”” 
-ਸੋਰ ੯, ੪, ੨੨ (632) 


“ਹਰਿ ਕੇ ਗੁਨ ਬਹੁਤ ਬਹੁਤ ਬਹੁ ਸੋਭਾ ਹਮ ਤੁਛ ਕਰਿ ਕਰਿ ਬਰਨਥੇ । ? 
-ਕਲਿ ੪, ੩, ੪੧ (1320) 
“ਹਮ ਚਿਨੀ ਪਾਤਿਸਾਹ ਸਾਂਵਲੇ ਬਰਨਾਂ । ” 
-ਤਿਲ ਨਾਮ, ੩, ੩:੨ (727) 





ਘਰਿ 


“ਚਾਰਿ ਆਸਰਮ ਚਾਰਿ ਬਰੰਨਾ ਮੁਕਤਿ ਭਏ ਸੇਵ ਤੋਊ। ” 
-ਦੇਵ ੫, ੩੩, ੧:੨ (535) 


“ਬਰਨਿ ਨ ਸਾਕਉ ਤੁਮਰੇ ਰੰਗਾ ਗੁਣ ਨਿਧਾਨ ਸੁਖ ਦਾਤੇ । ” 
-ਗਉ ੫, ੧੨੮", ੨:੧ (207) 


“ਜਬ ਇਸ ਕਾ ਬਰਨੁ ਚਿਹਨੁ ਨ ਜਾਪਤ। ” 
-ਗਉ ੫. ਸੁਖ ੨੧, ੧੫ (290) 
(2) ਵਰਨ 
“ਬਰਨੁ ਜਾਤਿ ਕੋਉ ਪੁਛੇ ਨਾਹੀ ਬਾਛਹਿ ਚਰਨ ਰਵਾਰੋ । ? 
ਜਾ -ਗੂਜ ੫, ੧੦, ੧੨੨ (498) 


“ਅਚਰਜ ਸਾਦ ਤਾ ਕੇ ਬਰਨੇ ਨ ਜਾਹੀ। ? 
-ਸੂਹੀ ੫, ੨੭, ੨੨ (742) 


“ਊਚੇ ਤੇ ਊਚਾ ਵਡਾ ਸਭ ਸੰਗਿ ਬਰਨੇਹ। ” 
-ਬਿਲਾ ੫, ੪੭, ੪:੧ (812) 


-ਗਉ ੫. ਸੁਖ ੭, ੧:੯ (271) 
(ਸੰ.) ਬ੍ਰਹਮਾ ਦਾ ਅੰਡਾ, ਬ੍ਰਹਮੰਡ, ਸ੍ਰਿਸਟੀ, ਭੂਗੋਲਕ ਤੇ ਖਗੋਲਕ ਰਗਤਾ 
“ਜਹ ਬਰਭੰਡੁ ਪਿੰਡੁ ਤਹ ਨਾਹੀ ਰਚਨਹਾਰ ਤਹ ਨਾਹੀ । ” 

-ਗਉ ਕਬ, ੫੨, ੨:੧ (334) 
ਬ੍ਰਹਮਾ, ਹਿੰਦੂ ਦੀ ਦੇਵ-ਤ੍ਰਿਕੜੀ ਦਾ ਇਕ ਦੇਵਤਾ 
“ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ। ” 


-ਜਪੁ ੧, ੫2੮ (2) 


ਬ੍ਹਮਾ 
“ਸੁਅਸਤਿ ਆਥਿ ਬਾਣੀ ਬਰਮਾਉ। ” 


-ਜਪੁ ੧, ੨੧੭ (4) 


-ਜਪੁ ੧, ੨੬:੧੩ (5) 


“ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ। ” 
-ਜਪੁ ੧, ੩੫੪ (7) 





2996 


-<- ਪਾਗਲ/ਸ਼ੁਦਾਈ ਹੋਇਆ, ਬੌਂਦਲਿਆ 
“ਬਿਨੁ ਸਬਦੈ ਜਗਤੁ ਬਰਲਿਆ ਕਹਣਾ ਕਛੂ ਨ ਜਾਇ। ” 
-ਸਲੋ ੩, ੩੬:੧ (1417) 


“ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ। ” 

-ਬਿਹਾ ੪, ਵਾਰ ੧੬ਸ, ੩, ੧:੨ (554) 
(2) ਅਸਪਸ਼ਟ ਬੋਲ, ਅਉਲ ਜਲੂਲ 
“ਓਸੁ ਅਰਲੁ ਬਰਲੁ ਮੁਹਹੁ ਨਿਕਲੈ ਨਿਤ ਝਗੂ ਸੁਟਦਾ ਮੁਆ। ” 

-ਸੋਰ ੪, ਵਾਰ ੨੭ਸ, ੪, ੨:੩ (653) 

ਬਰੜਾਇ ---- ਸੁਤੇ ਪਏ ਅਚੇਤ ਅਵਸਥਾ ਵਿਚ ਬੁੜ ਬੁੜ ਕਰਨਾ ਅਥਵਾ ਬੋਲਣਾ 
“ਕਬੀਰ ਸੁਪਨੈ ਹੂ ਬਰੜਾ ਇਕੈ ਜਿਤ ਮੁਖਿ ਨਿਕਸੈ ਰਾਮੁ । ” 
-ਸਲੋ ਕਬ, ੬੩:੧ (1367) 

ਹੋਰ ਰੂਪ: 
ਬਰੜਾਇਓ - 


“ਨੈਨੀ ਨੀਦ ਸੁਪਨ ਬਰੜਾਇਓ। ”” 
-ਗਉ ੫. ਥਿਤੀ ੧੮:੮ (299) 


“ਤਸਬੀ ਯਾਦਿ ਕਰਹੁ ਦਸ ਮਰਦਨੁ ਸੁੰਨਤਿ ਸੀਲੁ ਬੰਧਾਨਿ ਬਰਾ। ” 


-ਮਾਰੂ ੫, ਸੋਲਾ ੧੨, ੭:੩ (1084) 


ਬਰਾਸਾਇਆ - ਵਰ ਸਹਿਤ ਹੋਇਆ, ਫਲ ਪਾਇਆ 
“ਤਿਉ ਸਾਕਤ ਤੇ ਕੋਨ ਬਰਸਾਇਆ। ” 
-ਭੈਰ ੫, ੫, ੪੨ (1137) 
ਸੂਰ ਦੇ ਸਰੀਰ ਵਾਲਾ ਦੇਵਤਾ, ਇਕ ਅਵਤਾਰ 
““ਖਗ ਤਨ ਮੀਨ ਤਨ ਮ੍ਰਿਗ ਤਨ ਬਰਾਹ ਤਨ ਸਾਧੁ ਸੰਗਿ ਉਧਾਰੇ । ? 
___ -ਮਲਾ ੫, ੧੩, ੧%":੨ (1269) 


“ਬਹੁਤੁ ਪ੍ਰਤਾਪੁ ਗਾਂਉ ਸਉ ਪਾਏ ਦੁਇ ਲਖਟਕਾ ਬਰਾਤ। ”” 
-ਸਾਰ ਕਬ, ੧, ੧:੧ (1251) 


“ਤਨੁ ਰੈਨੀ ਮਨੁ ਪੁਰਰਪਿ ਕਰਿ ਹਉ ਪਾਚਉ ਤਤ ਬਰਾਤੀ। ”” 
-ਆਸਾ ਕਬ, ੨੪, ੧੧ (482) 
ਬਰਾਬਰਿ ---- (1) ਤੁਲ, ਸਮਾਨ 
“ਜੀਅੜਾ ਅਗਨਿ ਬਰਾਬਰਿ ਤਪੈ ਭੀਤਰਿ ਵਗੈ ਕਾਤੀ। ”” 
-ਗਉ ੧, ੧੭, ੬:੧ (156) 
(2) ਬਰਾਬਰੀ ਤੁਲਣਾ, ਸਮਾਨਤਾ 





ਵਰ 


“ਕਰਉ ਬਰਾਬਰਿ ਜੋ ਪ੍ਰਿਅ ਸੰਗਿ ਰਾਤਰੀ ਇਹ ਹਉਮੈ ਕੀ ਢੀਠਾਈ। ”” 
-ਮਲਾ ੫, ੬, ੧:੨ (1267) 


ਬਰਾਬਰੀ ---- ਮੁਕਾਬਲਾ, ਸਾਹਮਣਾ 
“ਖਸਮੈ ਕਰੇ ਬਰਾਬਰੀ ਫਿਰਿ ਗੈਰਤਿ ਅੰਦਰਿ ਪਾਇ। ”? 
-ਆਸਾ ੧, ਵਾਰ ੨੨੩ (474) 
ਬਰਾਬਰੇ ---- ਤੁਲ ਸਮਾਨ 
“ਨਾਨਕ ਕੋੜੀ ਨਰਕ ਬਰਾਬਰੇ ਉਜੜੁ ਸੋਈ ਥਾਉ। ”? 


-ਜੈਤ ੫, ਵਾਰ ੯ਸ, ੫, ੨:੨ (707) 


“ਭਲਉ ਭੂਹਾਲੁ ਤੇਜੋ ਤਨਾ ਨ੍ਿਪਤਿ ਨਾਥੁ ਨਾਨਕ ਬਰਿ। ” 
-ਸਵ ੩, ੨੧੫ (1396) 


“£ਸਗਲਿਆ ਕੀ ਹਉ ਬਹਿਨ ਭਾਨਜੀ ਜਿਨਹਿ ਬਰੀ ਤਿਸੁ ਚੇਰੀ। ” 
-ਆਸਾ ਕਬ, ੪, ੨੨ (476) 
“ਭਲੀ ਸਰੀ ਮੁਈ ਮੇਰੀ ਪਹਿਲੀ ਬਰੀ। ” (ਪਰਣਾਹੀ/ਵਿਆਹੀ ਹੋਈ) 
-ਆਸਾ ਕਬ, ੩੨, ੧":੧ (483) 


-੮੮- (1) ਅਵਸਰ, ਮੌਕਾ 
“ਮਿਲੂ ਜਗਦੀਸ ਮਿਲਨ ਕੀ ਬਰੀਆ। ”? 
-ਗਉ ੫, ੭੨, ੧":੧ (176) 
(2) ਵਾਰੀ, ਵੇਰੀ 
“ਚਰਣ ਪਖਾਰਿ ਕਰਉ ਗੁਰ ਸੇਵਾ ਬਾਰਿ ਜਾਉ ਲਖ ਬਰੀਆ। ” 
-ਗਉ ੫, ੧੨੮", ੪:੧ (207) 
(3) ਸਮੇਂ, ਵੇਰ 
“ਮੁਕਤਿ ਕੀ ਬਰੀਆ ਕਹਾ ਛਪਾਨੀ। ”” 
-ਗੋਡ ਨਾਮ, ੬, ੪:੨ (874) 
(4) ਬਰਸ, ਵਰ੍ਹੇ 
“ਏਕ ਨਿਮਖ ਜੇ ਬਿਸੰਰੈ ਸੁਆਮੀ ਜਾਨਉ ਕੋਟਿ ਦਿਨਸ ਲਖ ਬਰੀਆ। ?” 
-ਸਾਰ ੫, ੨੪, ੨:੧ (1209) 


“ਰਾਜਾ ਰਾਮ ਕਕਰੀਆ ਬਰੇ ਪਕਾਏ । ? 
-ਆਸਾ ਕਬ, ੬, ੧":੧ (477) 


ਸ਼ਰਬਤ 
“ਅਲਉਤੀ ਕਾ ਜੈਸੇ ਭਇਆ ਬਰੇਡਾ ਜਿਨਿ ਪੀਆ ਤਿਨਿ ਜਾਨਿਆ। ? 
-ਗਉਂ ਕਬ, ੪੭, ੨:੨ (333) 


“ਲੋਚਨ ਸੁਮਹਿ ਬੁਧਿ ਬਲ ਨਾਠੀ ਤਾ ਕਾਮੁ ਪਵਸਿ ਮਾਧਾਣੀ। ? 





2998 


-ਸਿਰੀ ਬੇਣੀ, ੧, ੪:੨ (93) 
(2) ਵਲ, ਧੋਖਾ, ਠੱਗੀ 
“ਅਨਿਕ ਬੰਚ ਬਲ ਛਲ ਕਰਹੁ ਮਾਇਆ ਏਕ ਉਪਾਵ। ” 
-ਗਉ ੫. ਬਾਅ ੩੩੨ (257) 


“ਹਉਂਸੈ ਮਮਤਾ ਜਲਿ ਬਲਉ ਲੋਭੁ ਜਲਉ ਅਭਿਮਾਨੁ। ” 
-ਸਿਰੀ ੧, ਅਸ ੧੦, ੮:੨ (59) 
ਬਲਇਓ ---- ਬਲ 
“ਸਾਇਰੁ ਸੋਖਿ ਭੁਜੰ ਬਲਇਓ। ” 
-ਆਸਾ ਕਬ, ੧੫, ੧":੨ (479) 
ਬਲਈਆ --- ਜਗਿਆ, ਬਲਿਆ, ਪ੍ਰ ਦੀਪਤ ਹੋਇਆ 
“ਖਿਮਾ ਸੀਗਾਰ ਕਰੇ ਪ੍ਰਭ ਖੁਸੀਆ ਮਨਿ ਦੀਪਕ ਗੁਰ ਗਿਆਨੁ ਬਲਈਆ। ” 
-ਬਿਲਾ ੪, ਅਸ ੫, ੪:੧ (836) 


“ਜੈਸੇ ਮੰਦਰ ਮਹਿ ਬਲਹਰ ਨਾ ਠਾਹਰੈ । ? 
-ਗੋਂਡ ਕਬ, ੯, ੧:੧ (872) 


“ਅੰਧਾ ਚਾਨਣਿ ਰਖੀਐ ਦੀਵੇ ਬਲਹਿ ਪਚਾਸ। ”” 
-ਮਾਝ ੧, ਵਾਰ ੧੨ਸ, ੧, ੧:੫ (143) 
-੮੮੮ ਨਿਤਾਣਾ, ਸ਼ਕਤੀਹੀਣ 


“ਅਨਾਥ ਨਾਥ ਗੋਬਿੰਦਹ ਬਲਹੀਣ ਬਲ ਕੇਸਵਹ । ? 
-ਸਸ ੫, ੨੧੨ (1356) 


ਹੋਰ ਰੂਪ: 
ਬਲਹੀਨ - 
“ਮੂਰਖ ਮੁਗਧ ਅਨਾਥ ਚੰਚਲ ਬਲਹੀਨ ਨੀਚ ਅਜਾਣਾ। ” 
-ਬਿਹਾ ੫, ਛੰਤ ੩, ੧:੫ (543) 


“ਝਕਿ ਚਲੇ ਹਮ ਦੇਖੇ ਸੁਆਮੀ ਭਾਹਿ ਬਲੰਤੀ ਆਈ। ” 
-ਰਾਮ ੧, ੧, ੩੨ (876) 


“ਬਲਤੋ ਜਲਤੋ ਤਉਕਿਆ ਗੁਰ ਚੰਦਨੁ ਸੀਤਲਾਇਓ। ”” 
-ਗਉ ੫. ਅਸ ੧੪, ੧:੧ (241) 


“ਤ੍ਰਿਸਨਾ ਜਲਤ ਕਿਰਤ ਕੇ ਬਾਧੇ ਜਿਉ ਤੇਲੀ ਬਲਦ ਭਵੰਦੇ । ” 
-ਬਿਲਾ ੪, ੬, ੨੨ (800) 





99 


ਬਲੰਦੜੀ ---- ਬਲਦੀ 
“ਭਾਹਿ ਬਲੰਦੜੀ ਬੁਝਿ ਗਈ ਰਖੰਦੜੋ ਪ੍ਰਭੁ ਆਪਿ।” 
-ਜੈਤ ੫, ਵਾਰ ੧੮ਸ, ੫, ੨੧੧ (709) 
 --- ਜਗਦਿਆਂ, ਬਲਦਿਆਂ 
“ਫਰੀਦਾ ਦੁਹੁ ਦੀਵੀ ਬਲੰਦਿਆ ਮਲਕੁ ਬਹਿਠਾ ਆਇ। ” 
-ਸਲੋ ਫਰ, ੪੮:੧ (1380) 


“ਬਲਦੀ ਜਲਿ ਨਿਵਰੈ ਕਿਰਪਾ ਤੇ ਆਪੇ ਜਲਨਿਧਿ ਪਾਇਦਾ। ” 
-ਮਾਰੂ ੧, ਸੋਲਾ ੧੩, ੪:੩ (1033) 
ਹੋਰ ਰੂਪ: 
ਬਲੰਦੀ- 
“ਭਾਹਿ ਬਲੰਦੀ ਵਿਝਵੀ ਧੂਉ ਨ ਨਿਕਸਿਓ ਕਾਇ। (ਬਲਦੀ) 
-ਸਿਰੀ ੧, ੧੪, ੧੨ (19) 


“ਓਹੁ ਤੇਲੀ ਸੰਦਾ ਬਲਦੁ ਕਰਿ ਨਿਤ ਭਲਕੇ ਉਠਿ ਪੁਭਿ ਜੋਇਆ। ?” 
-ਗਉ ੪, ਵਾਰ ੧੬ਸ, ੪, ੧:੫ (309) 


-ਭੈਰ ੫, ੩੩, ੧੨ (1145) 


ਬਲ, ਸਮਰਥਾ 
“ਮਿਥ੍ਰੰਤ ਦੇਹੰ ਖੀਣੰਤ ਬਲਨੰ । ” 
-ਸਸ ੫. ੩੧ (1354) 


-ਟੋਡੀ ੫, ੨, ੧੧ (712) 


-ਰਾਮ ੫, ੨, ੩੩ (913) 
(2) ਬਲ ਵਾਲਾ 
“ਹੇ ਅਜਿਤ ਸੁਰ ਸੰਗ੍ਰਾਮੰ ਅਤਿ ਬਲਨਾ ਬਹੁ ਮਰਦਨਹ। ” 
੍‌੍ -ਸਸ ੫, ੪੫:੧ (1358) 


“ਤਨੁ ਤਪੈ ਤਨੂਰ ਜਿਉ ਬਾਲਣੁ ਹਡ ਬਲੰਨ੍ਹਿ । ” 
-ਸਲੋ ਫਰ, ੧੧੯੧ (1384) 


“ਬਲਬੰਚ ਕਰੈ ਨ ਜਾਨੈ ਲਾਂਭੈ ਸੋ ਧੂਰਤੁ ਨਹੀ ਮੂੜ੍ਹਾ। ” 





3000 


-ਸਾਰ ੫. ੯0, ੧੧ (1221) 
ਹੋਰ ਰੂਪ: 
ਬਲਬੰਚਾ- 
“ਕਾ ਕਉ ਦੁਰਾਉ ਕਾ ਸਿਉ ਬਲਬੰਚਾ ਜਹ ਜਹ ਪੇਖਉ ਤਹ ਤਹ ਨੇਰਾ। ” 

-ਬਿਹਾ ੫, ੧੧੭, ੨:੧ (827) 
ਬਲਬੰਚੁ- 
“ਕੁਸਮ ਬਾਸ ਬਹੁ ਰੰਗੁ ਘਣੋ ਸਭ ਮਿਥਿਆ ਬਲਬੰਚੁ । ? 

-ਗਉ ੫. ਥਿਤੀ ੫:੨ (297) 


-ਗਉ ੪, ੪੩, ੪:੨ (165) 


“ਹਰਿ ਕੇ ਸੰਤ ਮਿਲਿ ਰਾਮ ਰਸੁ ਪਾਇਆ ਹਮ ਜਨ ਕੈ ਬਲਿ ਬਲਲੇ । ” 
-ਨਟ ੪, ੨, ੧੨ (975) 
ਬਲਵੰਚੀਆ--- ਧੋਖੇਬਾਜ਼, ਵਲਛਲ ਕਰਨ ਵਾਲਾ 

“ਹਮ ਪਾਪੀ ਬਲਵੰਚੀਆ ਮੇਰੀ ਜਿੰਦੜੀਏ ਗੁਰਿ ਪੂਰੈ ਗਤਿ ਮਿਤਿ ਪਾਇਆ ਰਾਮ। ” 

-ਬਿਹਾ ੪, ਛੰਤ ੩, ੩:੧ (539) 
ਗੁਰੂ ਘਰ ਦਾ ਕੀਰਤਨੀਆ ਜਿਸ ਦੇ “ਸਤੇ” ਨਾਲ ਰਲ ਕੇ ਰਚੀ ਇਕ ਵਾਰ ਸ੍ਰੀ ਗੁਰੂ 
ਗ੍ਰੰਥ ਸਾਹਿਬ ਵਿਚ ਰਾਮਕਲੀ ਰਾਗ ਵਿਚ ਸੰਮਿਲਤ ਹੈ। 
“ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ। ”” 

-ਰਾਮ ਬਸ, ਵਾਰ ੩੮ (967) 


-ਬਿਲਾ ੧, ਥਿਤੀ ੧੧:੨ (839) 


-ਸਸ ੫, ੬੩੨ (1359) 


“ਬਹੁ ਜਵਨ ਕਰਤਾ ਬਲਵੰਤਕਾਰੀ ਸੇਵੰਤ ਸੂਰ ਚਤੁਰ ਦਿਸਹ। ” 
-ਸਸ ੫, ੭੧ (1354) 


“ਬਲਵੰਤਿ ਬਿਆਪਿ ਰਹੀ ਸਭ ਮਹੀ। ? 
-ਗੂਜ ੫. ੧੪, ੧":੧ (498) 





3001 


-ਗਉ ੫. ਸੁਖ ੧੨, ੨੫ (278) 


(1) ਬਲਾ, ਭਿਆਨਕ ਸ਼ੈ, ਭੈਤ 
“ਓਇ ਸਤਿਗੁਰ ਆਗੈ ਨ ਨਿਵਹਿ ਓਨਾ ਅੰਤਰਿ ਕ੍ਰੋਧ ਬਲਾਇ। ”” 
-ਸਿਰੀ ੪, ੬੯, ੩:੩ (41) 
“ਜੋ ਉਪਜੈ ਜੋ ਬਿਨਸਿ ਹੈ ਦੁਖੁ ਕਰਿ ਰੋਵੈ ਬਲਾਇ। (ਮੇਰੀ ਬਲਾ ਰੋਵੇ) 
-ਗਉ ਕਬ, ੬੪, ੨੨ (337) 


(2) ਆਫਤ, ਬਿਪਤਾ, ਮੁਸੀਬਤ 
“ਤਿਸ ਕੀ ਗਈ ਬਲਾਇ ਮਿਟੇ ਅੰਦੇਸਿਆ। ”” 


-ਗੂਜ ੫, ਵਾਰ ੫:੨ (519) 


ਬਲਾਇਆ --- ਮਚਾਇਆ, ਪੁਜਵਲਿਤ ਕੀਤਾ 
“ਗੁਰ ਗਿਆਨੁ ਪ੍ਚੰਡੁ ਬਲਾਇਆ ਅਗਿਆਨੁ ਅੰਧੇਰਾ ਜਾਇ। ” 
-ਸਿਰੀ ੩, ੪0, ੨੩ (29) 
(2) ਬਲਾਈ, ਆਫਤਾਂ, ਬਿਪਤਾ, ਮੁਸੀਬਤਾਂ 
“ਹਰਿ ਪ੍ਰਭਿ ਫੁਰਮਾਇਆ ਮਿਟੀ ਬਲਾਇਆ ਸਾਚੁ ਧਰਮੁ ਪੁੰਨੁ ਫਲਿਆ। ” 
-ਸੂਹੀ ੫, ਅਸ ੭, ੩:੩ (781) 


“ਸੁਨਤ ਜਪਤ ਹਰਿ ਨਾਮ ਜਸੁ ਤਾ ਕੀ ਦੂਰਿ ਬਲਾਈ। ”” 
-ਬਿਲਾ ੫, ੫੩, ੪:੧ (814) 


(1) ਬਲਾ, ਆਫਤ ਹੰਕਾਰ ਰੂਪ 
“ਗੁਰ ਭੇਟਤ ਹਉ ਗਈ ਬਲਾਏ । ”” 
-ਮਾਝ ੫, ੨੪, ੪੧੨ (101) 
(2) ਬਿਤਾਏ 
“ਮਾਰਕੰਡੇ ਤੇ ਕੋ ਅਧਿਕਾਈ ਜਿਨਿ ਤ੍ਰਿਣ ਧਰਿ ਮੂੰਡ ਬਲਾਏ । ” 
-ਧਨਾ ਨਾਮ, ੧, ੧੨ (692) 


-ਸਸ ੫, ੬੩੨ (1359) 


“ਜਨ ਨਾਨਕ ਬਲਿ ਬਲਿ ਸਦ ਬਲਿ ਜਾਈਐ ਤੇਰਾ ਅੰਤੁ ਨ ਪਾਰਾਵਾਰਿਆ। ”” 
-ਗੂਜ ੫, ਸੋਦ ੫, ੪:੨ (10) 
(2) ਸੜਨਾ 
“ਹਰਿ ਬਿਨੁ ਜੀਉ ਜਲਿ ਬਲਿ ਜਾਉ। ? 
-ਸਿਰੀ ੧, ੧, ੧%:੧ (14) 
“ਮਨਮੁਖਿ ਵਿਛੁੜੀ ਦੂਰਿ ਮਹਲੁ ਨ ਪਾਏ ਬਲਿ ਗਈ ਬਲਿ ਰਾਮ ਜੀਉ । (ਸੜ 
ਗਈ) 
-ਸੂਹੀ ੪, ਛੰਤ ੧, ੩:੧ (773) 
“ਸੀ ਗੋਪਾਲੂ ਨ ਉਚਰਰਿ ਬਲਿ ਗਈਏ ਦੁਹਚਾਰਣਿ ਰਸਨਾ ਰਾਮ। (ਸੜ ਜਾਣੀਏ) 





3002 


-ਬਿਹਾ ੫. ਛੰਤ ੪, ੩:੧ (848) 
(3) ਬਲ ਕਰਕੇ, ਸ਼ਕਤੀ ਕਰਕੇ, ਬਲ ਸਦਕਾ 
“ਤਿਤੁ ਬਲਿ ਰੋਗੁ ਨ ਬਿਆਧੈ ਕੋਈ। ” 

-ਗਉ ੫. ੧੫0, ੧੨ (196) 
(4) ਪ੍ਰਹਿਲਾਦ ਦਾ ਪੋਤਰਾ ਵਿਰੋਚਨ ਦਾ ਪੁਤਰ ਇਕ ਪ੍ਰਤਾਪੀ ਰਾਜਾ ਜਿਸਨੂੰ ਛਲਣ 
ਲਈ ਵਿਸ਼ਨੂੰ ਬਾਵਨ ਰੂਪ ਧਾਰ ਕੇ ਢਾਈ ਕਦਮ ਧਰਤੀ ਦਾਨ ਵਿਚ ਮੰਗੀ । ਦੋ ਕਦਮ 
ਵਿਚ ਅਕਾਸ਼ ਤੇ ਧਰਤੀ ਮਿਣ ਗਈ ਤੇ ਅੱਧੇ ਵਿਚ “ਬਲਿ” ਰਾਜੇ ਦਾ ਸਰੀਰ 
“ਬਲਿ ਰਾਜਾ ਮਾਇਆ ਅਹੰਕਾਰੀ। ”? 

-ਗਉ ੧, ਅਸ ੯, ੨:੧ (224) 
“ਨਾਮੈ ਕਹੈ ਭਗਤਿ ਬਸਿ ਕੇਸਵ ਅਜਹੂੰ ਬਲਿ ਕੇ ਦੁਆਰ ਖਰੋ । ” 

-ਮਾਰੂ ਨਾਮ, ੩, ੪:੨ (1105) 


-ਗਉ ੫. ਅਸ ੧੩, ੭:੨ (241) 
ਹੋਰ ਰੂਪ: 
ਬਲਿਆ - 
“ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਹਰਿ ਰਤਨੁ ਪਦਾਰਥੁ ਲਾਧਾ। । ” 
(ਜਗਿਆ) 
-ਸਿਰੀ ੪, ਛੰਤ ੧, ੨:੩ (78) 
ਬਲਿਹਰੀਐ -- ਬਲਿਹਾਰ ਜਾਈਐ 
“ਰਤਨ ਜਨਮੁ ਸਫਲੁ ਗੁਰਿ ਕੀਆ ਦਰਸਨ ਕਉ ਬਲਿਹਰੀਐ । ”” 
-ਗਉ ੫. ੧੫੩”, ੧":੨ (213) 
ਬਲਿਹਾਰ ---- ਕੁਰਬਾਨ, ਵਾਰਨੇ, ਸਦਕੇ 
“ਪਾਰਬ੍ਰਹਮੁ ਸੁਖ ਸਾਗਰੋ ਨਾਨਕ ਸਦ ਬਲਿਹਾਰ। ”” 
-ਸਿਰੀ ੫, ੮੧, ੪:੪ (46) 
ਹੋਰ ਰੂਪ: 
ਬਲਿਹਾਰੰ- 
“ਨਾਨਕ ਤਿਨ ਸਦ ਬਲਿਹਾਰ ਜਿਨਾ ਧਿਆਨੁ ਪਾਰਬ੍ਹਮਣਹ । ”? 
-ਜੈਤ ੫, ਵਾਰ ੧੪ਸ, ੫, ੧:੨ (709) 
ਬਲਿਹਾਰਣਿਆ- ਕੁਰਬਾਣ ਹਾਂ, ਸਦਕੇ ਜਾਂਦਾ ਹਾਂ, ਨਿਛਾਵਰ ਹਾਂ 
“ਹਉ ਵਾਰੀ ਜੀਉ ਵਾਰੀ ਸਤਿਗੁਰ ਕੈ ਬਲਿਹਾਰਣਿਆ। ”? 


-ਮਾਝ ੩, ਅਸ ੨, ੧":੧ (110) 


ਹੋਰ ਰੂਪ: 
ਬਲਿਹਾਰਣੇ- 
“ਰਿਹਾਂ ਤਿਉ ਹਰਿ ਜਨੁ ਮਾਂਗੈ ਨਾਮੁ ਨਾਨਕ ਬਲਿਹਾਰਣੇ । ” 
-ਫੁਨ ੫. ੧੧੪ (1362) 





3003 


ਬਲਿਹਾਰੜੈ- 
“ਹਉ ਤਿਨ ਕੈ ਬਲਿਹਾਰਣੈ ਜਿਨਾ ਨਾਮੇ ਲਗਾ ਪਿਆਰੁ । (ਨਿਛਾਵਰ ਹਾਂ) 
-ਸਿਰੀ ੩, ੩੪, ੩:੩ (261) 
ਬਲਿਹਾਰਨੈ --- ਕੁਰਬਾਣ ਜਾਵਾਂ, ਵਾਰੇ ਜਾਵਾ 
“ਬਾਰਨੈ ਬਲਿਹਾਰਨੈ ਲਖ ਬਰੀਆ। ” 


-ਗਉ ੫, ੧੪੩”, ੧":੨ (211) 


-ਮਾਝ ੫, ੩੯, ੪:੨ (106) 


ਬਲਿਹਾਰਿ- 
“ਸਦ ਬਲਿਹਾਰਿ ਜਾਈਐ ਕੁਰਬਾਨਾ। ”(ਵਾਰਨੇ, ਸਦਕੇ, ਕੁਰਬਾਨ) 
-ਮਾਝ ੫. ੩੬, ੩੪੨ (105) 
ਬਲਿਹਾਰਿਓ- 
“ਨਾਨਕ ਓਟ ਗਹੀ ਜਗਦੀ ਸੁਰ ਪੁਨਹ ਪੁਨਹ ਬਲਿਹਾਰਿਓ । (ਕੁਰਬਾਨ ਜਾਂਦਾ ਹਾਂ) 
-ਦੇਵ ੫, ੩0, ੨੪੨ (554) 
ਬਲਿਹਾਰਿਆ- 
“ਚਰਨ ਰੇਨ ਬਾਂਛੇ ਨਿਤ ਨਾਨਕੁ ਪੁਨਹ ਪੁਨਹ ਬਲਿਹਾਰਿਆ। ”(ਕੁਰਬਾਨ ਜਾਂਦਾ ਹੈ। 
-ਧਨਾ ੫, ੧੬, ੨੨ (675) 
ਬਲਿਹਾਰੀ- 
“ਸਦ ਬਲਿਹਾਰੀ ਗੁਰ ਅਪੁਨੇ ਵਿਟਹੁ ਜਿਹਰਿ ਸੇਤੀ ਚਿਤੁ ਲਾਏ। ” 
-ਸਿਰੀ ੩, ਅਸ ੨੨, ੭੩ (68) 
ਬਲਿਹਾਰੀਆ - 
“ਕੀਏ ਮਿਤ੍ਰ ਅਨੇਕ ਇਕਸੁ ਬਲਿਹਾਰੀਆ। ”(ਬਲਿਹਾਰ ਜਾਂਦਾ ਹਾਂ) 
-ਗਉ ੫. ਅਸ ੧੨, ੪:੧ (241) 
ਬਲਿਹਾਰੀਐ- 
“ਤੇਰੀ ਗਤਿ ਮਿਤਿ ਲਖੀ ਨ ਜਾਇ ਹਉ ਤੁਧੁ ਬਲਿਹਾਰੀਐ । (ਸਦਕੇ ਹਾਂ) 
-ਗੂਜ ੫, ਵਾਰ ੧:੮ (518) 
ਬਲਿਹਾਰੁ- 
“ਹਰਿ ਜਨ ਹਰਿ ਲਿਵ ਉਧਰੇ ਨਾਨਕ ਸਦ ਬਲਿਹਾਰੁ । ”(ਕੁਰਬਾਨੇ) 
-ਸਿਰੀ ੫, ੯੧, ੪:੩ (50) 
ਬਲਿਹਾਰੇ- 
“ਕਰਿ ਕਿਰਪਾ ਅਪੁਨੋ ਨਾਮੁ ਦੀਜੈ ਨਾਨਕ ਸਦ ਬਲਿਹਾਰੇ । (ਕੁਰਬਾਨ ਹਾਂ) 
-ਗਉ ੫, ੧੩੮", ੪:੨ (210) 
ਬਲਿਹਾਰੈ- 
“ਸੁਣਹਿ ਵਖਾਣਹਿ ਜੇਤੜੇ ਹਉ ਤਿਨ ਬਲਿਹਾਰੈ ਜਾਉ। ” (ਕੁਰਬਾਣ ਸਦਕੇ) 
-ਸਿਰੀ ੧, ੫, ੨:੨ (16) 





3004 


(ਰਾਜਾ) ਬਲ ਨੂੰ 
“ਬਲਿਹਿ ਛਲਨ ਸਬਲ ਮਲਨ ਭਗ੍ਹਿ ਫਲਨ ਕਾਨ੍ਹ ਕੁਅਰ ਨਿਹਕਲੰਕ ਬਜੀ ਡੰਕ ਚੜ੍ਹ 
ਦਲ ਰਵਿੰਦ ਜੀਉ।” 
-ਸਵ ੪, ਗਯੰ ੯੨ (1403) 
ਬਲਿਰਾਮ ---- ਹੇ ਰਾਮ ਤੇਰੇ ਤੋਂ ਕੁਰਬਾਨ ਜਾਂਦਾ ਹਾਂ 
“ਸਤਿਗੁਰੁ ਪੁਰਖੁ ਮਿਲਾਇ ਅਵਗਣ ਵਿਕਣਾ ਗੁਣ ਰਵਾ ਬਲਿਰਾਮ ਜੀਉ। ? 
-ਸੂਹੀ ਮ: ੪, ਛੰਤ ੧, ੧:੧ (773) 


“ਸੂਰਬੀਰ ਬਚਨ ਕੇ ਬਲੀ । ”” 


-ਆਸਾ ੫, ੮੮, ੩:੩ (392) 


(1) ਬਲਿਆ, ਜਗਿਆ, ਪ੍ਰਜੂਲਿਤ ਹੋਇਆ 
“ਗੁਰ ਦੀਪਕੁ ਗਿਆਨੁ ਸਦਾ ਮਨਿ ਬਲੀਆ ਜੀਉ। ” 
-ਗਉ ੪, ੬੬, ੧:੨ (173) 
(2) ਤਾਕਤਵਰ, ਬਲਵਾਨ 
“ਪਾਵਤੁ ਰਲੀਆ ਜੋਬਨਿ ਬਲੀਆ। ” (ਜੋਬਨ ਕਰਕੇ ਬਲੀ ਹੈ) 
-ਆਸਾ ੫. ੫੫, ੧੧ (385) 


-ਸਿਰੀ ੧, ਅਸ ੧੬, ੬:੨ (63) 


- ਗਉਂ ੪, ੧੧੪”, ੧":੧ (202) 
“ਜਬ ਬੁਧਿ ਹੋਤੀ ਤਬ ਬਲੂ ਕੈਸਾ ਅਬ ਬੁਧਿ ਬਲੁ ਨ ਟਿਕਾਈ। ” (ਪਹਿਲਾ ਬਲੁ 
ਆਤਮਕ ਸ਼ਕਤੀ ਦੂਜਾ ਬਲਿ ਮਾਇਕ ਸ਼ਕਤੀ) 
-ਗਉ ਕਬ, ੭੨, ੨੧ (339) 
(2) ਭਾਵ ਆਸਰਾ, ਮਦਦ 
“ਮਾਤ ਪਿਤਾ ਭਾਈ ਸੁਤ ਬੰਧਪ ਤਿਨ ਕਾ ਬਲੁ ਹੈ ਥੋਰਾ। ” 
-ਗੂਜ ੫, ੧੬, ੧:੧ (499) 


“ ਬਲੂਆ ਕੇ ਘਰੂਆ ਮਹਿ ਬਸਤੇ ਫੁਲਵਤ ਦੇਹ ਅਇਆਨੇ। ” 
-ਕੇਦਾ ਕਬ, ੪, ੪:੧ (1124) 


ਬਲਿਹਾਰ 
“ਕੁਰਬਾਣੀ ਵੰਵਾ ਵਾਰਕੈ ਬਲੇ ਬਲਿ ਕਿਤਾ। ”” 

-ਰਾਮ ੫. ਵਾਰ ੧੯੬ (965) 
ਉਹ ਲੰਬੀ ਬਲੀ ਅਥਵਾ ਛਤੀਰ ਜਿਸ ਤੇ ਛਪਰ ਟਿਕਿਆ ਹੁੰਦਾ ਹੈ ਭਾਵ ਆਸਰਾ 
“ਦੁਚਿਤੇ ਕੀ ਦੁਇ ਬੂਨਿ ਗਿਰਾਨੀ ਮੋਹ ਬਲੇੱਡਾ ਟੂਟਾ। ” 





3005 


-ਗਉ ਕਬ, ੪੩, ੧:੧ (331) 


“ਭਉ ਭੁਇ ਪਵਿਤੁ ਪਾਣੀ ਸਤਿ ਸੰਤੋਖ ਬਲੇਦ। ” 
-ਰਾਮ ੩. ਵਾਰ ੧੭ਸ, ੧, ੨੧ (955) 


“ਦੀਵਾ ਬਲੈ ਨ ਸੋਝੀ ਪਾਇ। ? 

-ਆਸਾ ੩, ੫੧, ੧੪ (364) 
ਇਕ ਭੱਟ ਜਿਸ ਦੇ 3 ਸਵਯੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਹਨ 
“ਸੋਈ ਰਾਮਦਾਸੁ ਗੁਰ ਬਲੂ ਭਣਿ ਮਿਲਿ ਸੰਗਤਿ ਧੰਨਿ ਧੰਨਿ ਕਰਹੁ । ” 

-ਸਵ ੪, ਬਾਲ ੫:੫ (1405) 


“ਅਰ ਅਹੰ ਅਹੈ ਅਵਾਰ ਮੂੜ ਮੂੜ ਮੂੜ ਬਵਰਈ। ” 
-ਕਾਨ ੫. ੫0, ੧੧ (1308) 


“ਧਰਮ ਰਾਇ ਜਬ ਪਕਰਸਿ ਬਵਰੇ ਤਬ ਕਿਆ ਜਬਾਬੁ ਕਰੇਇ। ” 

-ਸਿਰੀ ੫, ਪਹ ੪, ੨੫ (77) 
“ਛੋਡਿ ਕਪਟੁ ਨਿਤ ਹਰਿ ਭਜੁ ਬਵਰੇ । ”” 

-ਬਿਲਾ ਕਬ, ੮, ੧":੨ (857) 


“ਅਪੁ ਤੇਜੁ ਬਾਇ ਪ੍ਰਿਥਮੀ ਆਕਾਸਾ। ” 
-ਗਉ ਕਬ, ੧੮, ੪:੧ (327) 
“ਨਵੰਤ ਦੁਆਰੰ ਭੀਤ ਰਹਿਤੰ ਬਾਇ ਰੂਪੰ ਅਸਥੰਭਨਹ। (ਭਾਵ ਸਾਸ) 
-ਸਸ ੫, ੪੨੨ (1356) 
(2) ਵਜਦੀ ਹੈ 
“ਤਉ ਅਨਹਦ ਬੇਣੁ ਸਹਜ ਮਹਿ ਬਾਇ।” 
-ਗਉ ਕਬ, ਵਾ ੧:੪ (344) 


“ਭਇਓ ਕ੍ਰਿਪਾਲ ਦਇਆਲੁ ਦੁਖ ਭੰਜਨੁ ਲਗੈ ਨ ਤਾਤੀ ਬਾਇਆ। ?” 
-ਸਾਰ ੫. ੪੧, ੧੨ (1212) 


“ਸੁਆਨ ਸੂਕਰ ਬਾਇਸ ਜਿਵੈ ਭਟਕਤ ਚਲਿਓ ਊਠਿ। ” 
-ਮਾਰੂ ਕਬ, ੧, ੧":੨ (1105) 


“ਆਵਨ ਕਿਨੈ ਨ ਪੇਖਿਓ ਕਵਨੈ ਜਾਣੈ ਰੀ ਬਾਈ। ”? 
-ਗੂਜ ਨਾਮ, ੨, ੧੦੨, (525) 





3006 


“ਬਾਸ ਬਾਸਰੀ ਏਕੈ ਸੁਆਮੀ ਉਦਿਆਨ ਦ੍ਰਿਸਟਾਗਿਓ। (ਇਥੇ ਭਾਵ ਬਸਤੀ) 
-ਗਉ ੫, ੧੬0", ੨:੧ (215) 
(2) ਵਾਸਾ ਹੈ 
“ਲਾਲਚ ਝੂਠ ਬਿਖੈ ਬਿਆਧਿ ਇਆ ਦੇਹੀ ਮਹਿ ਬਾਸ। ” 
-ਗਉ ੫. ਬਾਅ ੪੫ਸ:੧ (259) 
ਹੋਰ ਰੂਪ: 
ਬਾਸੰ- 
“ਭੈ ਅਟਵੀਅੰ ਮਹਾਨਗਰ ਬਾਸੰ ਧਰਮ ਲਖ੍ਣ ਪਰ੍ਭ ਮਇਆ। ”? (ਵਾਸਾ) 
-ਸਸ ੫, ੪੪੧੪ (1358) 
ਬਾਸਉ- 
“ਬਾਸਉ ਸੰਗਿ ਗੁਪਾਲ ਸਗਲ ਸੁਖ ਰਾਸਿ ਹਰਿ। ? (ਮੈ ਵਸਾਂ) 
-ਫੁਨ ੫, ੭੩ (1362) 
(3) ਵਾਸ਼ਨਾ, ਖੁਸ਼ਬੂ, ਗੰਧ 
“ਭਸਮ ਬਾਸ ਬਹੁ ਰੰਗੁ ਘਣੋ ਸਭ ਮਿਥਿਆ ਬਲਬੰਚੁ । ”? 
-ਗਉ ੫. ਥਿਤੀ ੫:੨ (297) 


ਨਾਗ ਰਾਜ ਪੁਰਾਣਾਂ ਅਨੁਸਾਰ ਜਿਸਦਾ ਨੇਤਾ ਬਣਾ ਕੇ ਦੇਵਤਿਆਂ ਨੇ ਸਮੁੰਦਰ ਨੂੰ 


-ਭੈਰ ਕਬ, ਅਸ ੨, ੩:੨ (1163) 


ਬਾਸਕੁ- 
“ਮਾਧਾਣਾ ਪਰਬਤੁ ਕਰਿ ਨੇਤ੍ਰਿ ਬਾਸਕੁ ਸਬਦਿ ਰਿੜਕਿਓਨੁ । ” 

-ਰਾਮ ਬਸ, ਵਾਰ ੪:੩ (967) 
ਬਾਸਨ- 
(1) ਸੁੰਗਧਤ 
“ਚੰਦਨ ਬਾਸੁ ਭਏ ਮਨ ਬਾਸਨ ਤਿਆਗ ਘਟਿਓ ਅਭਿਮਾਨਾਨਾ। ”? 

-ਗਉ ਕਬ ੭੪, ੨:੨ (339) 
(2) ਸੁੰਗਧ, ਖੁਸ਼ਬੂ 
“ਅਬ ਉਰਝਿਓ ਅਲਿ ਕਮਲੇਹ ਬਾਸਨ ਮਾਹਿ ਮਗਨ ਇਕੁ ਖਿਨੁ ਭੀਨਾਹਿ ਟਰੈ। ”” 

-ਆਸਾਂ ੫, ਛੰਤ ੪, ੧੨ (454) 


ਹੋਰ ਰੂਪ: 


ਬਾਸਨਾ- 
“ਚੰਦਨ ਗੰਧ ਸੁਗੰਧ ਹੈ ਬਹੁ ਬਾਸਨਾ ਬਹਕਾਰਿ । ”(ਖੁਸ਼ਬੂ) 
-ਮਾਝ ੩, ੯, ੩:੧ (1261) 
(3) ਭਾਂਡੇ, ਬਰਤਨ 
“ਬਾਸਨ ਮਾਂਜਿ ਚਰਾਵਹਿ ਊਪਰਿ ਕਾਠੀ ਧੋਇ ਜਲਾਵਹਿ। ” 





3007 


-ਆਸਾ ਕਬ, ੨, ੨੧ (476) 
“ਜਾਸਨ ਬਾਸਨ ਸਹਜ ਕੇਲ ਕਰੁਣਾ ਮੈ ਏਕ ਅਨੰਤ ਅਨੂਪੈ ਠਾਉ। ” (ਭਾਵ ਜਸ ਦੇ 
ਪਾਤਰ) 
-ਦੇਵ ੫, ੩੮, ੧:੧ (536) 
(4) ਵਾਸ਼ਨਾ, ਇਛਾ 
“ਅਅਹੰਬੁਧਿ ਮੋਹ ਮਨ ਬਾਸਨ ਦੇ ਕਰਿ ਗਡਹਾ ਗਾਡੀ। (ਮਨ ਦੀ ਵਾਸ਼ਨਾ) 
-ਧਨਾ ੫, ੩, ੧":੨ (671) 
“ਬਾਸਨ ਮੇਟਿ ਨਿਬਾਸਨ ਹੋਈਐ ਕਲਮਲ ਸਗਲੇ ਜਾਲ ਕਾ। ” (ਇੱਛਾ ਖਤਮ 
ਕਰਕੇ) 
-ਮਾਰੂ ੫, ਸੋਲ ੧੩, ੭:੩ (1085) 
ਹੋਰ ਰੂਪ: 
ਬਾਸਨਾ- 
“ਜਿਤੁ ਲਾਗੋ ਮਨੁ ਬਾਸਨਾ ਅੰਤਿ ਸਾਈ ਪ੍ਰਗਟਾਨੀ । (ਵਾਸ਼ਨਾ) 
-ਗਉ ੫, ਅਸ ੧੫, ੬:੧ (242) 
“ਅੰਤਰਿ ਹਰਿ ਨਾਮੁ ਬਾਸਨਾ ਸਮਾਣੀ। (ਇਛਾ) 
-ਗਉ ੪, ਵਾਰ ੩੩ਸ, ੩, ੧:੫ (317) 
“ਮਨ ਬਾਸਨਾ ਰਚਿ ਬਿਖੈ ਬਿਆਧਿ। ”(ਖਾਹਿਸ਼ਾਂ) 
-ਧਨਾ ੫, ੧੯, ੩:੧ (675) 
(5) ਗੰਧ ਲੈਣ ਵਾਲਾ ਅੰਗ, ਨਕ 
“ਹਸਤ ਕਮਾਵਨ ਬਾਸਨ ਰਸਨਾ। ” 
-ਰਾਮ ੫. ਅਸ ੨, ੫:੨ (913) 
(6) ਘਰ, ਨਿਵਾਸ ਸਥਾਨ 
“ਗੁਰ ਪ੍ਰਸਾਦਿ ਨਾਨਕ ਸੁਖ ਬਾਸਨ। ” (ਸੁਖੀ ਘਰ) 


-ਗਉ ੫, ੧੧0", ੪:੪ (202) 
(ਸੁਖ ਵਿਚ ਵਸਨ ਵਾਲੇ ਸ਼ਬਦਾਰਥ ਦਰਪਦ ਸੁਖ ਦੇ ਵਾਸੀ (ਨਿਰੜੈ 
ਹੋਰ ਰੂਪ: 


ਬਾਸਨਹ- 
“ਗੋਬਿੰਦ ਨਾਮ ਜਪੰਤਿ ਮਿਲਿ ਸਾਧ ਸੰਗਹ ਨਾਨਕ ਸੇ ਪ੍ਰਾਣੀ ਸੁਖ ਬਾਸਨਹ। ” 
(ਵਸਣ ਵਾਲੇ) 
-ਸਸ ੫, ੨੮੩ (1356) 
ਬਾਸਨਾ- 
“ਮੇਰੈ ਹਾਥਿ ਪਦਮੁ ਆਗਨਿ ਸੁਖ ਬਾਸਨਾ। (ਵਾਸਾ) 
-ਫੁਨ ੫. ੭2੧ (1362) 


(1) ਸੁੰਗੰਧ, ਵੇਖੋ “ਬਾਸਨ” (2) 
(2) ਵਾਸ਼ਨਾ, ਇਛਾ, ਵੇਖੋ “ਬਾਸਨ” (4) 
(3) ਘਰ,ਨਿਵਾਸ ਸਥਾਨ, ਵੇਖੋ “ਬਾਸਨ” (6) 





3008 


“ਬਾਸਨੁ ਕਾਰੋ ਪਰਸੀਐ ਤਉ ਕਛੁ ਲਾਗੈ ਦਾਗੁ । ”” 
-ਸਲੋ ਕਬ, ੧੩੧੨ (1371) 
(2) ਵਾਸਾ ਹੈ 
“ਕੇਵਲ ਬ੍ਰਹਮ ਪੂਰਨ ਤਹ ਬਾਸਨੁ । ” 
੍‌ -ਰਾਮ ੫, ੩੫, ੩੨ (894) 


-ਬਿਖਾ ੫, ੪੩, ੧:੧ (811) 


“ਬਾਸ ਬਾਸਰੀ ਏਕੈ ਸੁਆਮੀ ਉਦਿਆਨ ਦ੍ਰਿਸਟਾਗਿਓ। ” 
-ਗਉ ੫, ੧੬0", ੨:੧ (215) 


“ਬੀਸ ਸਪਤਾਹਰੋ ਬਾਸਰੋ ਸੰਗ੍ਰਹੈ ਤੀਨਿ ਖੋੜਾ ਨਿਤ ਕਾਲੂ ਸਾਰੈ। ? 

-ਸਿਰੀ ੧, ੨੬, ੩:੧ (23) 
(2) ਦਿਨ 
“ਹਰਿ ਮਨਿ ਬਸੇ ਨਿਸਿ ਬਾਸਰੋ। ? 

-ਕਲਿ ੫. ੭, ੪:੧ (1322) 


-ਗਉ ੫. ਬਾਅ ੧0:੫ (252) 


-ਗੂਜ ਰਵਿ, ੧, ੩:੧ (525) 


““ਊਹੀ ਤੇ ਹਰਿਓ ਊਹਾ ਲੇ ਧਰਿਓ ਜੈਸੇ ਬਾਸਾ ਮਾਸ ਦੇਤ ਝਾਟੁਲੀ। ” 
-ਸਾਰ ੫, ੬੧, ੧:੧ (1216) 


“ਜਿਹ ਘਰ ਮਹਿ ਬੈਸਨੁ ਨਹੀ ਪਾਵਤ ਸੋ ਥਾਨੁ ਮਿਲਿਓ ਬਾਸਾਨੀ। ”? 
-ਸਾਰ ੫. ੩੧, ੧੨ (1210) 


“ਬਾਸਿ ਰਹਿਓ ਹੀਅਰੇ ਕੈ ਸੰਗੇ ਪੇਖਿ ਮੋਹਿਓ ਮਨੁ ਲੀਲਾ। ”” 
-ਗੂਜ ੫, ੧੩, ੧":੨ (498) 


੬੩ 


ਵਸਦਾ ਹੈ 
“ਮੇਰੈ ਮਨਿ ਬਾਸਿਬੋ ਗੁਰ ਗੋਬਿੰਦ । ”” 
-ਸਾਰ ੫. 2੭, ੧":੧ (1204) 





3009 


-ਗਉ ਕਬ, ੧੫, ੩:੨ (326) 


-ਗਉ ੧, ੬, ੩:੧ (152) 


“ਦਯ ਗੁਸਾਈ ਮੀਤੁਲਾ ਤੂੰ ਸੰਗਿ ਹਮਾਰੈ ਬਾਸੁ ਜੀਉ। ” 

ਵੇ -ਗਉਂ ੫, ੧੧੬", ੧":੧ (203) 
(3) ਗੰਧ, ਵਾਸ਼ਨਾ 
“ਮਿਥਿਆ ਬਾਸੁ ਲੇਤ ਬਿਕਾਰਾ। ” 

-ਗਉ ੫. ਸੁਖ ੫, ੫:੮ (269) 
ਘਾਹ ਦੀ ਜਾਤ ਦਾ ਇਕ ਪਤਲਾ ਲੰਮਾ ਬੂਟਾ ਜੋ ਪੋਰੀਆਂ ਵਾਲੇ ਲੰਮੇ ਤਨੇ ਵਾਲਾ ਬੂਟਾ 
ਜੋ ਵਿਚੋ ਪੋਲਾ ਹੁੰਦਾ ਹੈ। 

“ਕਬੀਰ ਬਾਂਸੁ ਬਡਾਈ ਬੂਡਿਆ ਇਉ ਮਤ ਡੂਬਹੁ ਕੋਇ। ” 
-ਸਲੋ ਕਬ, ੧੨:੧ (1365) 
ਬਾਸੁਦੇਉ ---- ਸਰਬ ਵਿਆਪਕ ਪ੍ਰਭੂ 
“ਢੇਤਹੁ ਬਾਸੁਦੇਉ ਬਨਵਾਲੀ । ”” 

-ਗੂਜ ੧, ਅਸ ੧, ੧":੧ (503) 
ਸਰਬ-ਵਿਆਪਕ ਪਰਮੇਸ਼ਰ 
“ਬਾਸੁਦੇਵ ਬਸਤ ਸਭ ਠਾਇ। ” 

-ਰਾਮ ੫. ੪੫, ੪:੩ (897) 


ਬਾਸੁ ਦੇਵਸ੍ਰਿ -- ਸਰਬ ਵਿਆਪਕ ਪ੍ਰਭੂ ਭਾਵ ਪਰਮਾਤਮਾ 
“ਆਤਮਾ ਬਾਸੁਦੇਵਿਸ੍ ਜੇ ਕੋ ਜਾਣੈ ਭੇਉ। ? 
-ਆਸਾ ੧, ਵਾਰ ੧੨ਸ, ੨, ੪:੨ (469) 


-ਸਸ ੫, ੨੧੫ (1356) 


“'ਝਾਲਾਘੇ ਉਠਿ ਨਾਮੁ ਜਪਿ ਨਿਸਿ ਬਾਸੁਰ ਆਰਾਧਿ। ” 
-ਗਉ ੫. ਬਾਅ ੨੫ਸ:੧ (255) 


“ਕਰਨਹੁ ਮਧੁ ਬਾਸੁਰੀ ਬਾਜੈ ਜਿਹਵਾ ਧੁਨਿ ਆਗਾਜਾ। ” 
-ਰਾਮ ੫, ੭, ੧੨ (884) 


“ਵਸਿ ਆਫਣਿਹੁ ਵੇ ਜਨ ਇਸੁ ਮਨ ਕਉ ਮਨੁ ਬਾਸੇ ਜਿਉ ਨਿਤ ਭਉਦਿਆ। ” 
-ਸੂਹੀ ੪, ਛੰਤ ੬, ੨:੧ (776) 





3010 


-ਧਨਾ ੫, ੨੪, ੨:੪ (677) 


“ਨਿਕਟਿ ਬਸੰਤੋ ਬਾਂਸੋ ਨਾਨਕ ਅਹੰ ਬੁਧਿ ਨ ਬੋਹਤੇ । ”” 
-ਗਾਥਾ ੫, ੫:੨ (1360) 


-ਸਸ ੧, ੪੨੨ (1353) 


-ਸਿਰੀ ੧, ੩੩, ੪:੩ (26) 
“ਮੈ ਅਜਾਨੁ ਜਨੁ ਤਰਿਬੇ ਨ ਜਾਨਉ ਬਾਪ ਬੀਠੁਲਾ ਬਾਹ ਦੇ । (ਭਾਵ ਸਹਾਇਕ ਹੋਵੋ । 
-ਗੋਂਡ ਨਾਮ, ੩, ੧":੨ (873) 
ਹੋਰ ਰੂਪ: 
ਬਾਂਹ- 
“ਪ੍ਰਭਿ ਬਾਂਹ ਪਕਰਾਈ ਉਤਮ ਮਤਿ ਪਾਈ ਗੁਰ ਚਰਣੀ ਜਨੁ ਲਾਗਾ। ” 
-ਆਸਾਂ ੪, ਛੰਤ ੧੨, ੪:੩ (447) 


“ਜਬ ਲਗੁ ਤਾਗਾ ਬਾਹਉ ਬੇਹੀ। ” 


-ਗੂਜ ਕਬ, ੨, ੨:੧ (524) 


“ਖਾਤ ਪੀਤ ਅਨੇਕ ਬਿਜੰਨ ਜੈਸੇ ਭਾਰ ਬਾਹਕ ਖੋਤ । (ਭਾਰ ਢੋਣ ਵਾਲਾ) 
-ਕੇਦਾ ੫, ੧੩, ੧:੧ (1121) 


ਵਿਹੂਣੇ, ਵਿਹਵੇ', ਸਖਣੇ 
“ਜੋ ਪਰ੍ਭ ਕੀਏ ਭਗਤਿ ਤੇ ਬਾਹਜ ਤਿਨ ਤੇ ਸਦਾ ਡਰਾਨੇ ਰਹੀਐ । ”” 
-ਗਉ ਕਬ, ੪੪, ੧":੨ (332) 
(ਸੰ.) ਸਵਾਰੀ ਗਡੀ, ਰੱਥ ਆਦਿ 
“ਕਬੀਰ ਹੈ ਗਇ ਬਾਹਨ ਸਘਨ ਘਨ ਲਾਖ ਧਜਾ ਫਹਰਾਹਿ। ? 
-ਸਲੋ ਕਬ, ੧੧੨:੧ (1370) 


-ਗੋਂਡ ਨਾਮ, ੬, ੧:੨ (874) 





3011 


“ਬਾਹਰ ਭੇਖਿ ਨ ਪਾਈਐ ਪ੍ਰਭੁ ਅੰਤਰ ਜਾਮੀ। ? 
-ਮਾਰੂ ੫. ਵਾਰ ੧੪:੧ (1099) 
“ਬਾਹਰ ਕਾ ਮਾਸੁ ਮੰਦਾ ਸੁਆਮੀ ਘਰ ਕਾ ਮਾਸੁ ਚੰਗੇਰਾ। ”(ਬਾਹਰੋ' ਲਿਆਂਦਾ) 
-ਮਾਰੂ ੧, ਵਾਰ ੨੫ਸ, ੧, ੨:੧੨ (1290) 
(1) ਬਾਹਰਲੇ ਪਾਸਿਉਂ” ਜ਼ਾਹਰਾ ਤੌਰ ਤੇ ਪ੍ਰਗਟ ਰੂਪ ਵਿਚ 
“ਓਇ ਅੰਦਰਹੁ ਬਾਹਰਹੁ ਨਿਰਮਲੇ ਸਚੇ ਸਚਿ ਸਮਾਇ। ”” 
-ਸਿਰੀ ੩, ੨੮, ੪:੨ (28) 
“ਜੇ ਬਾਹਰਹੁ ਭੁਲਿ ਚੁਕਿ ਬੋਲਦੇ ਭੀ ਖਰੇ ਹਰਿ ਭਾਣੇ । ” 
-ਆਸਾ ੪, ਛੰਤ ੧੯, ੧੨ (450) 
“ਜੀਅਹੁ ਮੈਲੇ ਬਾਹਰਹੁ ਨਿਰਮਲ। (ਸਰੀਰਕ ਤੌਰ ਤੇ) 
-ਰਾਮ ੩, ਅਨੰੰ ੧੯:੧ (919) 


ਬਾਹਰਵਾਰਿ--- ਬਾਹਰਲੇ ਪਾਸੇ, ਬਾਹਰ 


“ਖਰੇ ਖਜਾਨੈ ਪਾਈਅਹਿ ਖੋਟੇ ਸਟੀਅਹਿ ਬਾਹਰਵਾਰਿ। ? 
-ਮਾਝ ੧, ਵਾਰ ੧੩:੩ (143) 


“ਸਚੁ ਸਰਾ ਗੁੜ ਬਾਹਰਾ ਜਿਸੁ ਵਿਚਿ ਸਚਾ ਨਾਉ।” 
-ਸਿਰੀ ੧, ੫, ੨੧ (16) 


“ਤੂੰ ਵਰਨਾ ਚਿਹਨਾ ਬਾਹਰਾ। ” 


-ਸਿਰੀ ੫, ਅਸ ੨੯, ੨0੧੧ (74) 
(2) ਓਪਰਾ, ਬੇਗਾਨਾ 
“ਸਭੇ ਸਾਂਝੀਵਾਲ ਸਦਾਇਨਿ ਤੁ ਕਿਸੈ ਨ ਦਿਸਹਿ ਬਾਹਰਾ ਜੀਉ। ”? 
੍‌੍ -ਮਾਝ ੫, ੯, ੩:੩ (97) 
(3) ਵਿਹੂਨਾ, ਬਿਨਾ 
“ਨਾਨਕ ਪਾਹੈ ਬਾਹਰਾ ਕੋਰੈ ਰੰਗੁ ਨ ਸੋਇ। (ਭਾਵ ਕੋਰਾ) 
-ਆਸਾ ੨, ਵਾਰ ੧੧ਸ, ੧, ੧੪ (468) 
“ਨਾਨਕ ਏਕੀ ਬਾਹਰਾ ਦੂਜਾ ਨਾਹੀ ਕੋਇ । ”(ਬਿਨਾ) 
-ਵਡ ੧, ੨, ੪:੧ (557) 
“ਜਿਉ ਜੋਗੀ ਜਤ ਬਾਹਰਾ ਤਪੁ ਨਾਹੀ ਸਤੁ ਸੰਤੋਖੁ । ? 
-ਸੋਰ ੧, ੭, ੩੧ (597) 


“ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ। ” 
-ਜਪੁ ੧, ੨੩੫ (1) 
(2) ਅੰਦਰ ਦੇ ਉਲਟ 
“ਘਰਿ ਇਕੋ ਬਾਹਰਿ ਇਕੋ ਥਾਨ ਥਨੰਤਰਿ ਆਪਿ।” 
-ਸਿਰੀ ੫, ੭੯, ੩:੧ (45) 
(3) ਬਾਹਰੋ, ਸਰੀਰ ਤੋਂ 
“ਬਾਹਰਿ ਮਲੁ ਧੋਵੈ ਮਨ ਕੀ ਜੂਠਿ ਨ ਜਾਏ। ” 
-ਸਿਰੀ ੪, ਵਾਰ ੧੪ਸ, ੩, ੩:੪ (88) 





3012 


“ਬਾਹਰਿ ਜਨੇਊ ਜਿਚਰੁ ਜੋਤਿ ਹੈ ਨਾਲਿ। ” (ਬਾਹਰਲਾ, ਬਾਹਰ ਵਾਲਾ) 
-ਆਸਾ ੧, ੨੦, ੨੧੧ (355) 


“ਸਾ ਧਨ ਨਾਂਵੈ ਬਾਹਰੀ ਅਵਗਣਵੰਤੀ ਰੋਇ। ” 
-ਸਿਰੀ ੩, ੬0, ੩:੪ (37) 
“ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਇ। ” 
-ਆਸਾ ੧, ਵਾਰ ੨੪੧੪ (475) 


-ਮਾਝ ੩, ਅਸ ੧੪, ੭:੧ (117) 
“ਬਾਹਰੁ ਉਦਕਿ ਪਖਾਰੀਐ ਘਟ ਭੀਤਰਿ ਬਿਬਿਧ ਬਿਕਾਰ। ”” 
-ਗਉ ਰਵਿ, ੧, ੪:੧ (347) 
(2) ਬਾਹਰੋ” 
“ਅੰਤਰੁ ਮੈਲਾ ਬਾਹਰੁ ਨਿਤ ਧੋਵੈ । ” 
-ਭੈਰ ੫, ੫੩, ੩:੩ (1151) 
(1) ਵਿਹੂਣੇ, ਵਾਂਜੇ ਬਿਨਾਂ, ਬਗੈਰ 
“ਨਾਨਕ ਨਦਰੀ ਬਾਹਰੇ ਰਾਚਹਿ ਦਾਨਿ ਨ ਨਾਇ। ”” 
-ਸਿਰੀ ੧, ੪, ੪੩ (15) 
“ਮਨਮੁਖ ਗੁਣ ਤੈ ਬਾਹਰੇ ਬਿਨੁ ਨਾਂਵੈ ਮਰ ਦੇ ਝੂਰਿ। ” 
-ਸਿਰੀ ੩, ੩੭, ੨:੪ (27) 
(2) ਪਰ੍ਹਾਂ 
“ਕੀਮ ਨ ਸਕਾ ਪਾਇ ਸੁਖ ਮਿਤੀ ਹੁ ਬਾਹਰੇ । ” 
ਰਹ -ਜੈਤ ੫, ਵਾਰ ੧ਪਸ, ੫, ੨:੧ (709) 
(3) ਅੰਦਰ ਦੇ ਉਲਟ 
“ਸੋ ਅੰਤਰਿ ਜੋ ਬਾਹਰੇ ਬਿਨਸੇ ਤਹ ਭਰਮਾ। ” 
-ਬਿਲਾ ੫, ੬੧, ੪:੧ (816) 


ਬਾਹਵਾਂ 
“ਮਿਲੁ ਮੇਰੇ ਬੀਠੁਲਾ ਲੈ ਬਾਹੜੀ ਵਲਾਇ। ”? 


-ਸਿਰੀ ਤ੍ਰਿਲੋ, ੨, ੧੪ (92) 
ਹੋਰ ਰੂਪ: 
ਬਾਹੜੀਆਂ- 
-ਆਸਾ ਫਰ ੨, ੬੧੨ (488) 
ਬਾਹੜੀਆਹਾ- 
“ਜੋ ਸਹ ਕੰਠਿ ਨ ਲਗੀਆ ਜਲਨੁ ਸਿ ਬਾਹੜੀਆਹਾ। ” 
-ਵਡ ੧, ੩, ੧:੮ (558) 





3013 


“ਚੂੜਾ ਭੰਨੁ ਪਲੰਘ ਸਿਉ ਮੁੰਧੇ ਸਣੁ ਬਾਹੀ ਸਣੁ ਬਾਹਾ। ? 
੍‌ -ਵਡ ੧, ੩, ੧:੫ (557) 
(2) ਬਾਹਵਾਂ ਦੀ 
“ਹਰਿ ਕਾ ਨਾਮੁ ਕੋਟਿ ਲਖ ਬਾਹਾ। ”? 
-ਮਾਰੂ ੫, ਸੋਲਾ ੧, ੯:੧ (1072) 


“ਕਬੀਰ ਸਾਚਾ ਸਤਿਗੁਰੁ ਮੈ ਮਿਲਿਆ ਸਬਦੁ ਜੁ ਬਾਹਿਆ ਏਕੁ। ” (ਸਬਦ ਰੂਪੀ 
ਬਾਨ ਚਲਾਇਆ) 
-ਸਲੋ ਕਬ, ੧੫੭:੨ (1372) 


-ਗਉ ੫. ਸੁਖ ੨, ੩:੧ (264) 


“ਚੂੜਾ ਭੰਨੁ ਪਲੰਘ ਸਿਉ ਮੁੰਧੇ ਸਣੁ ਬਾਹੀ ਸਣੁ ਬਾਹਾ। ” 
-ਵਡ ੧, ੩, ੧:੫ (557) 


“ਜੋ ਜਨ ਪਾਰਬੁਹਮਿ ਅਪਨੇ ਕੀਨੇ ਤਿਨ ਕਾ ਬਾਹੁਰਿ ਕਛੁ ਨ ਬੀਚਾਰੇ। ”” 

-ਟੋਡੀ ੫, ੩0, ੨੧੧ (718) 
ਫੇਰ, ਮੁੜ ਕੇ 
,“ਗਿਆਨ ਮਹਾ ਰਸੁ ਭੋਗਵੈ ਬਾਹੁੜਿ ਭੂਖ ਨ ਹੋਇ। ” 

-ਸਿਰੀ ੧, ੧੮, ੫:੨ (21) 

ਬਾਹੁੜਿਓ ---- ਮਿਥਿਆ 

“ਅਜੈ ਸੁ ਰਬੁ ਨ ਬਾਹੁੜਿਓ ਦੇਖੁ ਬੰਦੇ ਦੇ ਭਾਗ । ? 

-ਸਲੋ ਫਰ, ੯0੨ (1382) 
ਹੋਰ ਰੂਪ: 
“ਬਨ ਫੂਲੇ ਮੰਝ ਬਾਰਿ ਮੈ ਪਿਰੁ ਘਰਿ ਬਾਹੁੜੈ । (ਮਿਲੇ ਭਾਵ ਵਾਪਸ ਆਵੈ) 

-ਤੁਖਾ ੧, ਬਾਰਾ ੫:੨ (1108) 


ਬਾਹਵਾਂ 
““ਜਾਮਿ ਗੁਰੂ ਹੋਇ ਵਲਿ ਲਖ ਬਾਹੇ ਕਿਆ ਕਿਜਇ। ” 
-ਸਵ ੪, ਨਲ ੭:੨ (1399) 


“ਲੇਖਾ ਧਰਮ ਰਾਇ ਕੀ ਬਾਕੀ ਜਪਿ ਹਰਿ ਹਰਿ ਨਾਮੁ ਕਿਰਖੈ। ” 
-ਸਿਰੀ ੪, ਛੰਤ ੧, ੧:੫ (78) 





3014 


“ਏਹ ਦੇਹ ਸੁ ਬਾਂਕੀ ਜਿਤੁ ਹਰਿ ਜਾਪੀ ਹਰਿ ਹਰਿ ਨਾਮਿ ਸੁਹਾਵੀਆ। ”” 

-ਵਡ ੪, ਘੋੜੀ ੧, ੧੫ (575) 

ਬਾਕੀਵਾਲਾ --- ਕੀਤੇ ਕਰਮਾਂ ਦੇ ਹਿਸਾਬ ਦੀ ਜੋ ਬਾਕੀ ਕਢਦਾ ਹੈ, ਧਰਮਰਾਜ 

“ਬਾਕੀਵਾਲਾ ਤਲਬੀਐ ਸਿਰਿ ਮਾਰੇ ਜੰਦਾਰੁ ਜੀਉ। ”? 

-ਸੂਹੀ ੧, ਅਸ ੨, ੫:੧ (751) 
(1) (ਫਾ. ਬਾਗ) ਬਗੀਚਾ 
“ਬਾਗ ਸੁਹਾਵੇ ਸੋਹਣੇ ਚਲੈ ਹੁਕਮੁ ਅਫਾਰ। ”” 

-ਸਿਰੀ ੫, ਅਸ ੨੬, ੬੨ (70) 
(3) ਚਿੱਟੇ, ਬੱਗਾ 
“ਘਰ ਗਚ ਕੀਤੇ ਬਾਗੇ ਬਾਗ । ”” 

-ਸਾਰ ੪, ਵਾਰ ੧ਪਸ, ੧, ੨੨ (1243) 


-ਭੈਰ ਕਬ, ੪, ੧2੪ (693) 


“ਪਹਿਰੈ ਬਾਗਾ ਕਰਿ ਇਸਨਾਨਾ ਚੋਆ ਚੰਦਨ ਲਾਏ । ”” 
-ਗਉ ੫. ੧੫੨”, ੩:੧ (213) 
“ਕਲਰ ਖੇਤੀ ਤਰਵਰ ਕੰਠੇ ਬਾਗਾ ਪਹਿਰਹਿ ਕਜਲੂ ਝਰੈ । ”” 
-ਮਾਰੂ ੧, ਅਸ ੧੧, ੬:੧ (1016) 


“ਬਾਂਗਾ ਬੁਰਗੂ ਸਿੰਡੀਆ ਨਾਲੇ ਮਿਲੀ ਕਲਾਣ। ”” 
-ਸੂਹੀ ੩, ਵਾਰ ੧੪ਸ, ੧, ੨:੧ (790) 


ਹੋਰ ਰੂਪ: 
ਰੇ 
“ਖੁਦਾਇ ਏਕੁ ਬੁਝਿ ਦੇਵਹੁ ਬਾਂਗਾਂ ਬੁਰਗੂ ਬਰਖੁਰਦਾਰ ਖਰਾ । ”” 
-ਮਾਰੂ ੫, ਸੋਲਾ ੧੨, ੧0:੩ (1084) 


ਬਗੀਚੀ, ਬਾਗ 
“ਕਿਆ ਤੂੰ ਰਤਾ ਗਿਰਸਤ ਸਿਉ ਸਭ ਫੁਲਾ ਕੀ ਬਾਗਾਤਿ। ” 
-ਸਿਰੀ ੫, ੯੨, ੨੨ (50) 


“ਸਗਲ ਮੇਵੇ ਸੁੰਦਰ ਬਾਗੀਚੇ । ? 
-ਗਉ ੫, ੮੧, ੩:੨ (179) 


“ਸਭੁ ਤਨੁ ਮਨੁ ਹਰਿਆ ਹੋਇਆ ਮਨੁ ਖਿੜਿਆ ਹਰਿਆ ਬਾਗੁ । ”” 
-ਬਿਲਾ ੪, ਵਾਰ ੧ਸ, ੪, ੧:੪ (849) 





3015 


0 


“ਜੇਸੀ ਗਗਨਿ ਫਿਰੰਤੀ ਊਡਤੀ ਕਪਰੇ ਬਾਗੇ ਵਾਲੀ। ” 
-ਗਉ ੪, ੫੧, ੨:੧ (168) 


-ਸਲੋ ੧, ੭੨ (1410) 


-ਗਉ ਕਬ, ਥਿਤੀ ੮:੧ (343) 
“ਮਨਸਾ ਬਾਚਾ ਕਰਮਨਾ ਮੈ ਦੇਖੇ ਦੋ ਜਕ ਜਾਤ। (ਬਚਨ ਕਰਕੇ/ਬਾਣੀ ਕਰਕੇ) 
-ਮਾਰੂ ਕਬ, ੧, ੨੨ (1105) 
ਬਾਚੀਅਹਿ --- ਵਾਚੀਐ, ਪੜ੍ਹੇ ਜਾਂਦੇ ਹਨ 
“ਨਿਤ ਪੁਰਾਣ ਬਾਚੀਅਹਿ ਬੇਦ ਬ੍ਰਹਮਾ ਮੁਖਿ ਗਾਵੈ । ” 
-ਸਵ ੫, ਹਰਿ ੧:੨ (1409) 
ਬਾਂਚਿਆ ---- ਬਚਿਆ 
“ਮਨਹੁ ਕਠੋਰੁ ਮਰੈ ਬਾਨਾਰਸਿ ਨਰਕੁ ਨ ਬਾਂਚਿਆ ਜਾਈ। ” 
-ਆਸਾ ਕਬ, ੩੭, ੩੯੧ (484) 


“ਬਿੰਥੇ ਬਾਚੁ ਹਰਿ ਰਾਚੁ ਸਮਝੁ ਮਨ ਬਉਰਾ ਰੇ। ”” 
-ਗਉ ਕਬ, ੫੭, ੧":੧ (336) 


ਹੋਰ ਰੂਪ: 

ਬਾਚੇ- 

“ਜਿਹ ਕਾਲ ਕੈ ਮੁਖਿ ਜਗਤੁ ਸਭੁ ਗੁਸਿਆ ਗੁਰ ਸਤਿ ਗੁਰ ਕੈ ਬਚਨਿ ਹਰਿ ਹਮ 
ਬਾਚੇ। (ਬਚੇ ਹਾਂ, ਬਚ ਗਏ) 


-ਗਉ ੪, ੫੫, ੧":੨ (169) 
ਬਾਂਚੇ- 
“ਸੇ ਜਨ ਬਾਂਚੇ ਜੋ ਪੁਭਿ ਰਾਖੇ। ”(ਬਚ ਗਏ) 

-ਆਸਾ ੧, ੧੩, ੩:੩ (352) 


“ਗਊ ਬਾਛ ਕਉ ਸੰਚੈ ਖੀਰੁ । ” 
-ਸਾਰ ਨਾਮ, ੧, ੨:੩ (1252) 


-ਗਉ ੫. ਸੁਖ ੧੫, ੩:੯ (282) 





3016 


ਬਾਂਛਉ- 
“ਪਗ ਧੂਰਿ ਬਾਂਛਉ ਸਦਾ ਜਾਚਉ ਨਾਮ ਰਸਿ ਬੈਰਾਗਨੀ। ” 
-ਬਿਹਾ ੫. ਛੰਤ ੪, ੧:੩ (544) 
ਬਾਛਹਿ- 
“ਧਨੁ ਨਹੀ ਬਾਛਹਿ ਸੁਰਗ ਨ ਆਛਹਿ। (ਮੰਗਦਾ, ਲੋਚਨਾ) 
-ਗਉ ੫. ਬਾਅ ੪:੩ (251) 
ਬਾਂਛਹਿ- 
“ਸੰਤ ਜਨਾਂ ਕੀ ਧੂੜਿ ਨਿਤ ਬਾਂਛਹਿ ਨਾਮੁ ਸਚੇ ਕਾ ਗਹਣਾ। ”(ਲੋਚੇ, ਮੰਗੇ) 
-ਮਾਝ ੫, ੫0, ੩:੩ (109) 
ਬਾਂਛਹੁ- 
“ਸਗਲ ਧਰਮ ਪੁੰਨ ਫਲ ਪਾਵਹੁ ਧੂਰਿ ਬਾਂਛਹੁ ਸਭ ਜਨ ਕਾ । ”(ਮੰਗੇ) 
-ਸਾਰੰ ਕਬ, ੧, ੨:੧ (1253) 


“ਜਾਂ ਗਤਿ ਕਉ ਜੋਗੀਸੁਰ ਬਾਛਤ ਸੋ ਗਤਿ ਛਿਨ ਮਹਿ ਪਾਈ। ”? 
-ਰਾਮ ੯, ੧, ੨੧੨ (902) 
ਹੋਰ ਰੂਪ: 
ਬਾਂਛਤ- 
“ਮਨ ਬਾਂਛਤ ਫਲ ਦੇਤ ਹੈ ਸੁਆਮੀ ਜੀਅ ਕੀ ਬਿਰਥਾ ਸਾਰੇ। ? 
-ਸਿਰੀ ੫, ਛੰਤ ੩, ੨:੪ (80) 


“ਫਲ ਪਾਵਹਿ ਮਨ ਬਾਛਤੇ ਤਪਤਿ ਤੁਹਾਰੀ ਜਾਇ। ” 
-ਗਉ ੫. ਬਾਅ ੩੨੨ (257) 


“ਤਿਨ ਕੀ ਧੂੜਿ ਹਮ ਬਾਛਦੇ ਕਰਮੀ ਪਲੈ ਪਾਇ। ” 
-ਰਾਮ ੫. ਵਾਰ ੪ਸ, ੫, ੧:੪ (958) 


-ਰਾਮ ੫. ੫੧, ੩:੧ (899) 


“ਜੈਸੇ ਗਾਇ ਕਾ ਬਾਛਾ ਛੂਟਲਾ। ” 
-ਗੋਡ ਨਾਮ, ੪, ੨:੧ (847) 


“ਚਰਨ ਸੰਤਨ ਕੇ ਮਾਥੇ ਮੇਰੇ ਊਪਰਿ ਨੈਨਹੁ ਧੂਰਿ ਬਾਂਛਾਈ। ” 
-ਸਾਰ ੫, ੧੭, ੨:੧ (1207) 


“ਕਰਿ ਬੇਨਤੀ ਜਨ ਧੂਰਿ ਬਾਛਾਹਾ। ”” 





3017 


-ਸੂਹੀ ੫, ੨0, ੨:੧ (742) 
ਬਾਛੀਅਹਿ --- ਮੰਗਦੇ ਹਨ 
“ਜਿਤੜੇ ਫਲ ਮਨਿ ਬਾਛੀਅਹਿ ਤਿਤੜੇ ਸਤਿਗੁਰ ਪਾਸਿ। ” 
-ਸਿਰੀ ੫, ੯੯, ੪:੧ (52) 
ਹੋਰ ਰੂਪ: 
ਬਾਛੀਐ- 
“ਸੁਰਗ ਬਾਸੁ ਨ ਬਾਛੀਐ ਡਰੀਐ ਨ ਨਰਕਿ ਨਿਵਾਸੁ। (ਇੱਛਾ ਕਰੀਏ) 
-ਗਉ ਕਬ, ੬੩, ੧:੧ (337) 


੯ <, 


ਮੰਗ, ਲੋਚ, ਚਾਹ 
“ਹਰਿ ਜਨ ਕੀ ਰੇਨ ਬਾਂਛੁ ਦੈਨਹਾਰ ਸੁਆਮੀ। ” 


-ਸਾਰ ੫, ੧੩੪, ੧੨ (1230) 


“ਕਰਿ ਕਿਰਪਾ ਧੂਰਿ ਦੇਹੁ ਸੰਤਨ ਕੀ ਸੁਖੁ ਨਾਨਕੁ ਇਹੁ ਬਾਛੇ । ” 
-ਗਉ ੫. ੧੩0", ੪:੨ (207) 
ਹੋਰ ਰੂਪ: 
ਬਾਂਛੈ- 
“ਨਾਨਕ ਬਾਂਛੈ ਧੂੜਿ ਤਿਨ ਪ੍ਰਭ ਸਰਣੀ ਦਰਿ ਪੜੀਆਹ। ” 
-ਮਾਝ ੫. ਬਾਰਾ ੧0:੮ (135) 


(1) ਮਸ਼ਹੂਰੀ, ਪਹੁੰਚ 
“ਬਾਜ ਹਮਾਰੀ ਥਾਨ ਥਨੰਤਰਿ। ? 

-ਭੈਰ ੫, ੨੨, ੩੨ (1141) 
(2) ਸਾਜ ਵਾਜਾ 
“ਅਨਿਕ ਨਾਦ ਅਨਿਕ ਬਾਜ ਨਿਮਖ ਨਿਮ ਅਨਿਕ ਸਾਦ ਅਨਿਕ ਦੋਖ ਅਨਿਕ ਰੋਗ 
ਮਿਟਹਿ ਜਸ ਸੁਨੀ। ? 

-ਭੈਰ ੫, ੫੭, ੨੧੧ (1153) 
(ਮਹਾਨਕੋਸ਼ ਅਰਥ ਵਾਦਨ ਦੇ ਭੇਦ ਵਜਾਉਣ ਦੇ ਪ੍ਰਕਾਰ ਕਰਦੇ ਹਨ) 
(3) ਸ਼ਿਕਾਰੀ ਪੰਛੀ, ਬਾਜ਼ 
“ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ । ”” 

-ਸਲੋ ਫਰ, ੯੯੨ (1383) 


“ਬਾਜਹਿ ਬਾਜੇ ਧੁਨਿ ਆਕਾਰਾ। ”? 
-ਮਾਰੂ ੩, ਸੋਲਾ ੧੮, ੪:੧ (1061) 


“ਮਾਂਦਲੁ ਬੇਦਿ ਸਿ ਬਾਜਣੋ ਘਣੋ ਧੜੀਐ ਜੋਇ। ”? 
-ਮਾਰੂ ੩, ਵਾਰ ੧੪ਸ, ੧, ੨:੧ (1091) 





3018 


“ਗੁਰ ਸਬਦਿ ਮੇਲਾ ਤਾਂ ਸੁਹੇਲਾ ਬਾਜੰਤ ਅਨਹਦ ਬੀਣਾ। ” 
-ਸੂਹੀ ੧, ਛੰਤ ੫, ੮:੫ (767) 
(1) ਬਾਜਾਂ, ਇਕ ਪ੍ਰਕਾਰ ਦੇ ਸ਼ਿਕਾਰੀ ਪੰਛੀਆ 
“ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ ਘਾਹ। ”” 
-ਮਾਝ ੧, ਵਾਰ ੧੪ਸ, ੧, ੧:੧ (144) 
ਹੋਰ ਰੂਪ: 
ਬਾਜਾਂ- 
“ਹਰਣਾਂ ਬਾਜਾਂ ਤੈ ਸਿਕਦਾਰਾਂ ਏਨਾ ਪੜ੍ਹਿਆ ਨਾਉ। ?” 
-ਮਲਾ ੧, ਵਾਰ ੨੨ਸ, ੧, ੨:੧ (1288) 
(2) ਵਾਜਾ, ਇਕ ਸਾਜ਼ 
“ਚੇਤਿ ਅਚੇਤੁ ਮੂੜ ਮਨ ਮੇਰੇ ਬਾਜੇ ਅਨਹਦ ਬਾਜਾ। ”” 
-ਬਿਲਾ ਕਬ, ੫, ੨:੧ (856) 


(1) (ਫਾ. ਬਾਜ਼ਾਰ) ਵੇਚਣ ਤੇ ਖਰੀਦ ਕਰਨ ਦਾ ਸਥਾਨ ਬਹੁਤ ਸਾਰੀਆਂ ਦੁਕਾਨਾਂ ਦਾ 


ਸਮੂਹ 
“ਹਟ ਪਟਣ ਬਾਜਾਰ ਹੁਕਮੀ ਢਹਸੀਓ। ” 


-ਮਾਝ ੧, ਵਾਰ ੮:੨ (141) 
ਹੋਰ ਰੂਪ: 
ਬਾਜਾਰਾ- 
“ਤਟ ਤੀਰਥ ਹਮ ਨਵਖੰਡ ਦੇਖੇ ਹਟ ਪਟਣ ਬਾਜਾਰਾ। ”? 

-ਗਉ ੧, ੧੭, ੪:੧ (156) 
(2) ਸੌਦਾ, ਵਣਜ ਦੀ ਵਸਤ 
“ਬਾਜਾਰੀ ਬਾਜਾਰ ਮਹਿ ਆਇ ਕਢਹਿ ਬਾਜਾਰ। ? 

-ਆਸਾ ੧, ਵਾਰ ੪ਸ, ੧ ੨੪ (464) 

(ਪਹਿਲੇ “ਬਾਜਾਰ” ਦਾ ਅਰਥ ਵੇਚਣ ਖਰੀਦ ਕਰਨ ਦਾ ਸਥਾਨ ਹੈ) 


(1) ਬਜ਼ਾਰ ਵਿਚ ਇਧਰ ਉਧਰ ਫਿਰਨ ਵਾਲਾ, ਭੌੱਦੂ, ਉਜਡ 
“ਜੇ ਕੋ ਦਰਗਹ ਬਹੁਤਾ ਬੋਲੈ ਨਾਉ ਪਵੈ ਬਾਜਾਰੀ। ? 
-ਆਸਾ ੧, ੩੬, ੩:੧ (359) 
ਹੋਰ ਰੂਪ: 
ਬਾਜਾਰੀਆ- 
“ਵਿਣੁ ਨਾਵੈ ਬਾਜਾਰੀਆ ਭੀਹਾਵਲਿ ਹੋਈ। ”” 
-ਮਾਝ ੧, ਵਾਰ ੧੨:੭ (1283) 
(2) ਬਾਜ਼ਾਰ ਲਾਣ ਵਾਲੇ, ਸੌਦਾਗਰ, ਸੌਦੇਬਾਜ਼ 
“ਬਾਜਾਰੀ ਬਾਜਾਰ ਮਹਿ ਆਇ ਕਢਹਿ ਬਾਜਾਰ। ? 
-ਆਸਾ ੧, ਵਾਰ ੪ਸ, ੧, ੨:੪ (464) 





3019 


“ਆਵਾ ਗਉਣੁ ਬਜਾਰੀਆ ਬਾਜਾਰੁ ਜਿਨੀ ਰਚਾਇਆ। ” 
-ਮਲਾ ੧, ਵਾਰ ੨੫:੭ (1290) 


“ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਓ। ”” 
-ਮਾਰੂ ਕਬ, ੧0, ੧:੧ (1105) 


“ਪੰਚ ਸਬਦ ਦਰਗਹ ਬਾਜਿਆ ਹਰਿ ਮਿਲਿਓ ਮੰਗਲੁ ਗਾਇਓ। ”” 
-ਮਾਲੀ ੪, ੩, ੨:੨ (985) 


, ਸਾਜ਼ 
“ਤਾਰ ਘੋਰ ਬਾਜਿੰਤ੍ ਤਹ ਸਾਚਿ ਤਖਤਿ ਸੁਲਤਾਨੁ । ? 
-ਮਲਾ ੧, ਵਾਰ ੨੭ਸ, ੧, ੧:੪ (1291) 


“ਅਨਹਦ ਬਾਜਿਤ੍ਰਾ ਤਿਸੁ ਧੁਨਿ ਦਰਬਾਰਾ ਰਾਮ। ”” 
-ਬਿਲਾ ੫, ਛੰਤ ੨, ੧:੨ (846) 


(1) (ਫਾ. ਬਾਜ਼ੀ) ਖੇਡ 
“ਜਗੁ ਸੁਪਨਾ ਬਾਜੀ ਬਨੀ ਖਿਨ ਮਹਿ ਖੇਲੁ ਖੇਲਾਇ। ”” 
“ਸਿਚੀ ੧, ੧੧, ੩੧੧ (18) 
“ਰਾਮ ਨਾਮ ਬਿਨੁ ਬਾਜੀ ਹਾਰੀ। ” (ਜੀਵਨ ਦੀ ਖੇਡ) 
-ਸੋਰ ਰਵਿ, ੬, ੪:੨ (659) 
(3) ਵਜੀ 
“ਥਿਰੁ ਭਈ ਤੰਤੀ ਤੁਟਸਿ ਨਾਹੀ ਅਨਹਦ ਕਿੰਗੁਰੀ ਬਾਜੀ। ? 
੍‌੍ -ਗਉ ਕਬ, ੫੩, ੩:੨ (335) 
ਬਾਜੀਅਲੇ ---- ਵਜੇ 
“'ਬਾਜੀਅਲੇ ਅਨਹਦ ਬਾਜੇ। ”” 
-ਸੋਰ ਕਬ, ੧0, ੧:੪ (656) 
ਬਾਜੀਗਰ ---- (1) (ਫਾ. ਬਾਜੀਗਰ) ਨਟ ਖੇਡ ਰਚਨ ਵਾਲੇ ਇਥੇ ਭਾਵ ਪ੍ਰਭੂ 
“ਬਾਜੀਗਰ ਸਉ ਮੋਹਿ ਪ੍ਰੀਤਿ ਬਨਿ ਆਈ। ?” 
-ਆਸਾ ਰਵਿ, ੬, ੩੨ (487) 
“ਬਾਜੀ ਖੇਲਿ ਗਏ ਬਾਜੀਗਰ ਜਿਉ ਨਿਸਿ ਸੁਪਨੈ ਭਖਲਾਈ ਹੇ । (ਭਾਵ ਜੀਵ) 
-ਮਾਰੂ ੧, ਸੋਲਾ ੩, ੯:੩ (1023) 


ਹੋਰ ਰੂਪ: 
ਬਾਜੀਗਰਿ- 
““ਬਾਜੀਗਰਿ ਜੈਸੇ ਬਾਜੀ ਪਾਈ। ”(ਭਾਵ ਪ੍ਰਭੂ ਨੇ) 


"ਜੂਹੀ ੫, ੧, ੧੧੧ (736) 
(2) ਖੇਡਾਂ ਕਰਨ ਵਾਲਾ, ਛਲੀਆ, ਕਪਟੀ 
“ਕਾਮੀ ਕ੍ਰੋਧੀ ਚਾਤੁਰੀ ਬਾਜੀਗਰ ਬੇਕਾਮ। ? 





3020 


-ਮਾਰੂ ਕਬ, ੧, ੩:੧ (1105) 
ਬਾਜੀਗਰੀ---- ਬਾਜੀਗਰ ਦੀ ਖੇਡ, ਤਮਾਸ਼ਾ 
“ਬਾਜੀਗਰੀ ਸੰਸਾਰੁ ਕਬੀਰਾ ਚੇਤਿ ਢਾਲਿ ਪਾਸਾ। ? 
-ਆਸਾ ਕਬ, ੨੩, ੩:੨ (481) 
ਬਾਜੀਗਰੁ ---- ਨਟ, ਖੇਡ ਰਚਨ ਵਾਲਾ 
“ਜੈਸਾ ਭੇਖੁ ਕਰਾਂਵੈ ਬਾਜੀਗਰੁ ਓਹੁ ਤੈਸੋ ਹੀ ਸਾਜੁ ਆਨੈ। ” 
-ਗਉ ੫, ੧੨੬, ੩੨ (206) 
“ਜਿਉ ਬਾਜੀਗਰੁ ਭਰਮੈ ਭੂਲੈ ਝੂਠਿ ਮੁਠੀ ਅੰਹਕਾਰੋ । (ਨਟ) 
-ਵਡ ੧, ਅਲਾ ੪, ੪:੪ (581) 


“ਬਜਾਵਨਹਾਰੋ ਊਠਿ ਸਿਧਾਰਿਓ ਤਬ ਫਿਰਿ ਬਾਜੁ ਨ ਭਇਓ। ” 
-ਸਾਰ ੫, ੩, ੩:੨ (1203) 


-ਗਉ ੧, ਅਸ ੧੬, ੨੨ (228) 


“ਰਾਜਾ ਰਾਮ ਅਨਹਦ ਕਿੰਗੁਰੀ ਬਾਜੈ । ”(ਵਜਦੀ ਹੈ) 

-ਸਿਰੀ ਕਬ, ੩, ੧":੨ (92) 
(2) ਵਾਜੇ, ਸਾਜ਼ 
“'ਬਾਜੀਅਲੇ ਅਨਹਦ ਬਾਜੇ । 

-ਸੋਰ ਕਬ, ੧0, ੧:੪ (656) 


“ਜੈਸੇ ਬਾਜੇ ਬਿਨੁ ਨਹੀ ਲੀਜੈ ਫੇਰੀ। ” 


-ਗੋਂਡ ਕਬ, ੯, ੪:੧ (872) 
ਬਿਨਾ, ਰਹਿਤ 
“ਕਰਣੀ ਬਾਝਹੁ ਘਟੇ ਘਟਿ। ” 
-ਸਿਰੀ ੧, ੩0, ੩:੪ (25) 
“ਮੇਰਾ ਮਨੁ ਤਨੁ ਬਹੁਤ ਬੈਰਾਗਿਆ ਮੇਰੇ ਗੋਵਿੰਦਾ ਹਰਿ ਬਾਝਹੁ ਧਨ ਕੁਮਲੈਣੀ 
ਜੀਉ। ”(ਵਿਹੂਣੀ) 
-ਗਉਂ ੪, ੬੭, ੨੨ (173) 
ਬਾਝੜਿਆਹੁ -- ਬਿਨਾ, ਬਾਝਹੁ 
“ਪਿਰ ਬਾਝੜਿਆਹੁ ਮੇਰੇ ਪਿਆਰੇ ਆਂਗਣਿ ਧੂੜਿ ਲੁਤੇ । ” 
-ਆਸਾਂ ੪, ਛੰਤ ੨੧, ੪:੨ (452) 
ਜਿਸ ਇਸਤ੍ਰੀ ਦੇ ਸੰਤਾਨ ਨ ਹੋਵੇ 
“ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ। ? 
-ਜੈਤ ੪, ੫, ੧:੧ (697) 





3021 


ਬਾਝਹੁ, ਬਿਨਾ 
“ਨਿਡਰਿਆ ਡਰੁ ਜਾਣੀਐ ਬਾਝੁ ਗੁਰੂ ਗੁਬਾਰੁ । ” 


-ਸਿਰੀ ੧, ਅਸ ੩, ੩:੩ (54) 


“ਤਉ ਆਨ ਬਾਟ ਕਾਹੇ ਨਹੀ ਆਇਆ। ” 

-ਗਉ ਕਬ, ੭, ੨੨ (324) 
“ਬਾਟ ਘਾਟ ਤੋਸਾ ਸੰਗਿ ਮੋਰੈ ਮਨ ਅਪੁਨੇ ਕਉ ਮੈ ਹਰਿ ਸਖਾ ਕੀਤ। ” (ਪੈਂਡੇ) 

-ਟੋਡੀ ੫, ੨੧, ੧੨ (716) 
(2) ਮੁਸਾਫਰੀ, ਸਫਰ 
“ਧੈਡੇ ਬਿਨੁ ਬਾਟ ਘਨੇਰੀ। ”” 

-ਬਸੰ ਕਬ, ੩, ੩੨ (1194) 
(3) ਟੋਟੇ, ਵੰਡੀਆਂ 
“ਏਕੁ ਕਬੀਰਾ ਨਾ ਮੁਸੈ ਜਿਨਿ ਕੀਨੀ ਬਾਰਹ ਬਾਟ। ? 

-ਸਲੋ ਕਬ, ੨0:੨ (1365) 


“ਢਚੁਖ ਚੁਖ ਲੇ ਗਏ ਬਾਂਢੇ ਬਾਟਿ। ” 
-ਭੈਰ ੫, ੪, ੩੨ (1136) 
(2) ਧੈਂਡਾ 
“ਬਾਟਿ ਘਟਿ ਗ੍ਰਿਹਿ ਬਨਿ ਬਨਿ ਜੋਹੈ। ” 
-ਆਸਾਂ ੫, ੮੭, ੨੨ (392) 


“ਹਾਟੀ ਬਾਟੀ ਰਹਹਿ ਨਿਰਾਲੇ ਰੂਖਿ ਬਿਰਖਿ ਉਦਿਆਨੇ । ” 
-ਰਾਮ ੧, ਸਿਗੋ ੭:੧ (938) 


ਰਸਤਾ, ਰਸ 
“ਸਾਦ ਬਿਕਾਰ ਬਿਕਾਰ ਝੂਠ ਰਸ ਜਹ ਜਾਨੋ ਤਹ ਭੀਰ ਬਾਟੁਲੀ । ” 
-ਸਾਰ ੫. ੬੧, ੨੧ (1216) 


“ਨਕਟੀ ਕੋ ਠਨਗਨੁ ਬਾਡਾਡੂੰ । ” 
੍‌ -ਆਸਾ ਕਬ, ੪, ੧":੧ (476) 
ਵੱਢ, ਵੱਢ ਕੇ 
“ਕਾਚੀ ਪਾਕੀ ਬਾਢਿ ਪਰਾਨੀ। ”? 
-ਆਸਾ ੫, ੧੯, ੧੨ (375) 
“ਹਉ ਕਾਟਊ ਕਾਟਿ ਬਾਢਿ ਸਿਰੁ ਰਾਖਉ ਜਿਤੁ ਨਾਨਕ ਸੰਤੁ ਚੜਿਆਵੈ । ” 
-ਰਾਮ ੪, ੩, ੪:੨ (881) 


“ਕਹਿ ਰਵਿਦਾਸ ਭਗਤਿ ਇਕ ਬਾਢੀ ਅਬ ਇਹ ਕਾ ਸਿਉ ਕਹੀਐ। ” 





3022 


-ਸੋਰ ਰਵਿ, ੨, ੪:੧ (658) 


“'ਢਚੁਖ ਚੁਖ ਲੇ ਗਏ ਬਾਂਢੇ ਬਾਟਿ। ” 
-ਭੈਰ ੫, ੪, ੩੨ (1136) 


“ਬਾਣ ਬੇਧੰਚ ਕੁਰੰਕ ਨਾਦੰ ਅਲਿ ਬੰਧਨ ਕੁਸਮ ਬਾਸਨਹ। ? 
-ਜੈਤ ੫, ਵਾਰ ੧੨ਸ, ੫, ੧:੨ (708) 
(1) ਬਾਣੀ, ਬੋਲੀ 
“ਅਖਰੀ ਲਿਖਣੁ ਬੋਲਣੁ ਬਾਣਿ। ? 
-ਜਪੁ ੧, ੨੧੨੭ (4) 


(2) ਆਵਾਜ਼, ਸੁਰ 
“ਹੰ ਭੀ ਵੰਵਾ ਡੂਮਣੀ ਰੋਵਾ ਝੀਣੀ ਬਾਣਿ।” 


-ਸਿਰੀ ੧, ੨੪, ੨੧ (23) 

(3) ਬਾਣੀ, ਬੋਲ 
“ਅਵਗਤਿ ਬਾਣਿ ਛੋਡਿ ਮ੍ਰਿਤ ਮੰਡਲਿ ਤਉ ਪਾਛੈ ਪਛੂਤਾਣਾ। ”? 

-ਸਿਰੀ ਬੇਣੀ, ੧, ੪:੪ (93) 
“ਹਰਿ ਹਰਿ ਮੇਲਿ ਸਾਧ ਜਨ ਸੰਗਤਿ ਮੁਖਿ ਬੋਲੀ ਹਰਿ ਹਰਿ ਭਲੀ ਬਾਣਿ। ? 

-ਸੋਰ ੪, ਵਾਰ ੨੨੦੧ (651) 
(4) ਤੀਰ 
“ਗੁਰ ਕੈ ਬਾਣਿ ਬਜਰ ਕਲ ਛੇਦੀ ਪੁਗਟਿਆ ਪਦੁ ਪਰਗਾਸਾ। ”” 

-ਗਉ ਕਬ, ੪੬, ੨:੧ (332) 
(5) ਸੁਭਾ 
“ਕਿਆ ਤੂ ਸੋਚਹਿ ਮਾਣਸ ਬਾਣਿ।” 

-ਭੈਰ ੫, ੧੭, ੩੯੧ (1140) 


(1) ਵਾਕ, ਬਚਨ, ਕਥਨ, ਸ਼ਬਦ, ਬੋਲ 
“ਸੁਅਸਤਿ ਆਥਿ ਬਾਣੀ ਬਰਮਾਉ। ” 
-ਜਪੁ ੧, ੨੧੨੭ (4) 
“ਕਰਮ ਖੰਡ ਕੀ ਬਾਣੀ ਜੋਰੁ । ”(ਪੁਗਟਾ ਦਾ ਸਾਧਨ) 
-ਜਪੁ ੧, ੩੭:੧ (8) 
“ਗੁਰਮੁਖਿ ਬਾਣੀ ਬ੍ਰਹਮੁ ਹੈ ਸਬਦਿ ਮਿਲਾਵਾ ਹੋਇ । ? 
-ਸਿਰੀ ੩, ੬੩, ੪:੩ (39) 
“ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ। ? 
-ਤਿਲੰ ੧, ੫, ੨੬ (723) 
(2) ਬੋਲੀਆਂ 
“ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ। ? 
-ਜਪੁ ੧, ੩੫੧੯ (7) 
“ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ । ”(ਬੋਲੀ) 
-ਵਡ ੧, ਛੰਤ ੨, ੮:੧ (567) 





3023 


(3) ਆਵਾਜ਼ 
“ਆਖਣੁ ਸੁਨਣਾ ਪਉਣ ਕੀ ਬਾਣੀ ਇਹੁ ਮਨੁ ਰਤਾ ਮਾਇਆ। ”” 
-ਸਿਰੀ ੧, ੨੭, ੩:੧ (24) 
“ਬਾਣੀ ਵਜੈ ਸਬਦਿ ਵਜਾਏ ਗੁਰ ਮੁਖਿ ਭਗਤਿ ਥਾਇ ਪਾਵਣਿਆ। ”(ਰਾਗ ਕੀ ਸੁਰ) 
-ਮਾਝ ੩, ਅਸ ੨੧, ੫:੩ (122) 
(4) ਰਚਨਾ, ਪਦ ਰਚਨਾ 
“ਸਫਲ ਸੁ ਬਾਣੀ ਜਿਤੁ ਨਾਮੁ ਵਖਾਣੀ। ” 
-ਮਾਝ ੫. ੨੯, ੧੧ (103) 
“ਗੁਰ ਕੀ ਬਾਣੀ ਅਨਦਿਨੁ ਗਾਵੈ ਸਹਜੇ ਭਗਤਿ ਕਰਾਵਣਿਆ। ”? 
-ਮਾਝ ੩, ਅਸ ੨, ੨:੩ (110) 
“ਅਠਸਠਿ ਤੀਰਥ ਦੇਵੀ ਥਾਪੇ ਪੁਰਬੀ ਲਗੈ ਬਾਣੀ । "(ਕਥਾ ਵਾਰਤਾ) 
-ਮਾਝ ੧, ਵਾਰ ੨੬ਸ, ੧, ੧: ੧੫ (150) 
“ਗੁਣ ਗਾਵਾ ਗੁਣ ਬੋਲੀ ਬਾਣੀ । (ਬਾਣੀ ਦੁਆਰਾ) 
-ਆਸਾ ੪, ੫2, ੧੧ (367) 
(5) ਅਵਤ੍ਰਿਿ ਰਚਨਾ, ਪਵਿਤਰ ਰਬੀ ਰਚਨਾ 
“ਜੁਗਿ ਜੁਗਿ ਬਾਣੀ ਸਬਦਿ ਪਛਾਣੀ ਨਾਉ ਮੀਠਾ ਮਨਹਿ ਪਿਆਰਾ। ” 
-ਸੋਰ ੩, ੭, ੨:੪ (602) 
(6) ਬਾਣਾਂ/ਤੀਰਾਂ ਵਾਕਰ 
“ਹਰਿ ਪ੍ਰੇਮ ਬਾਣੀ ਮਨੁ ਮਾਰਿਆ ਅਣੀਆਲੇ ਅਣੀਆ ਰਾਮ ਰਾਜੇ। ”” 
-ਆਸਾ ੪, ਛੰਤ ੧੫, ੨:੧ (449) 


(ਕੇਵਲ ਮਹਾਨਕੋਸ਼ ਬਾਕੀ ਸਭਨੇ ਅਰਥ ਗੁਰਬਾਣੀ ਕੀਤੇ ਹਨ) 
“ਮਮੰਤਰਿ ਸਹਸਾ ਬਾਹਰਿ ਮਾਇਆ ਨੈਣੀ ਲਾ ਗਸਿ ਬਾਣੀ। ” (ਭਾਵ ਚਟਪਟੀ) 
(ਦਰਪਣ ਅਰਥ “ਸੁੰਦਰਤਾ ਦੀ ਖਿਚ” ਕਰਦਾ ਹੈ) 


-ਰਾਮ ੧, ੨, ੪੨ (877) 
(7) ਰੰਗ ਵੰਨੀ (ਕੇਵਲ ਮਹਾਨਕੋਸ਼) 
“ਰੂੜੀ ਬਾਣੀ ਜੇ ਰੰਪੈ ਨਾ ਇਹੁ ਰੰਗੁ ਲਹੇ ਨ ਜਾਇ। ” 
-ਆਸਾ ੩, ਅਸ ੩੧, ੧੨ (427) 
(ਬਾਕੀ ਸਭ ਨੇ ਅਰਥ ਗੁਰਬਾਣੀ ਕੀਤੇ ਹਨ) 
(8) ਭਾਵ ਉਪਦੇਸ਼ 
“ਧਰ ਕੀ ਬਾਣੀ ਆਈ। ”” 
“ਤਿਨਿ ਸਗਲੀ ਚਿੰਤ ਮਿਟਾਈ। ” 
-ਸੋਰ ੫, ੭੭, ੨੧੧੧੨ (628) 
(9) ਗੁਰਬਾਣੀ, ਗੁਰਸ਼ਬਦ 
“ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ। ” 
-ਸੋਰ ੪, ਵਾਰ ੧0ਸ, ੩, ੨:੧ (646) 
“ਬਾਣੀ ਬੂਹਮਾ ਵੇਦੁ ਧਰਮੁ ਦਿੜਹੁ ਪਾਪ ਤਜਾਇਆ ਬਲਿਰਾਮ ਜੀਉ। ” (ਗੁਰਬਾਣੀ) 
-ਸੂਹੀ ੪, ਛੰਤ ੨, ੧:੨ (773) 
(10) ਭਾਵ ਹੁਕਮ, ਅਦੇਸ਼, ਉਪਦੇਸ਼ 
“ਜੈਸੀ ਮੈ ਆਂਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ। ” 





3024 


-ਤਿਲੰ ੧, ੫, ੧:੧ (722) 
“ਰਵਿ ਰਹਿਆ ਜੁਗ ਚਾਰਿ ਤ੍ਰਿਭਿਵਣ ਬਾਣੀ ਜਿਸ ਕੀ ਬਲਿਰਾਮ ਜੀਉ। ” 
-ਸੂਹੀ ੧, ਛੰਤ ੧, ੨੨ (763) 
“ਸੁਣਿ ਸੁਣਿ ਜੀਵੈ ਦਾਸੁ ਤਮੁ ਬਾਣੀ ਜਨ ਆਖੀ। ” 
-ਬਿਲਾ ੫, ੫੨, ੧":੧ (814) 
(11) ਬਣੀ ਹੈ 
“ਦਰਿ ਦਸਵੇਸੁ ਖਸੰਮ ਦੈ ਨਾਇ ਸਚੈ ਬਾਣੀ ਲਾਲੀ। ”” 
-ਰਾਮ ਬਸ, ਵਾਰ ੩:੭ (967) 
(12) ਬਣਾਵਟ, ਰਚਨਾ 
“ਸਚੀ ਕੁਦਰਤਿ ਸਚੀ ਬਾਣੀ ਸਚੁ ਸਾਹਿਬ ਸੁਖੁ ਕੀਜਾ ਹੇ। ” 
-ਮਾਰੂ ੫, ਸੋਲਾ ੩, ੫:੩ (1074) 
“ਬਰਖਸਿ ਬਾਣੀ ਬੁਦਬੁਦਾ ਹੇਰਿ। ” 
-ਬਸੰ ੧, ਅਸ ੧, ੨੨ (1187) 
“ਅਗਨਿ ਬਿੰਬ ਪਵਣੈ ਕੀ ਬਾਣੀ ਤੀਨਿ ਨਾਮ ਕੇ ਦਾਸਾ। ” 
-ਪੁਭਾ ੧, ੩, ੨:੧ (1328) 


(1) ਗੁਰ, ਉਪੇਦਸ 
“ਇਤੁ ਤਨਿ ਲਾਗੈ ਬਾਣੀਆ। ?” 
-ਸਿਰੀ ੧, ੩੩, ੩:੧ (25) 
(2) ਵਪਾਰੀ, ਵਣਜ ਕਰਨ ਵਾਲਾ 
“ਨਾਨਕ ਤੇਰਾ ਬਾਣੀਆ ਤੂ ਸਾਹਿਬੁ ਮੈ ਰਾਸਿ। ” 
-ਵਡ ੧, ੧, ੪2੧ (557) 
(3) ਸ਼ਬਦ, ਬਚਨ 
“ਵਾਜੇ ਵਜੇ ਸਚੀ ਬਾਣੀਆ ਪੰਚ ਮੁਏ ਮਨੁ ਮਾਰੇ । ” 
-ਵਡ ੧, ਅਲਾ ੩, ੬:੨ (580) 
(4) ਭਾਵ ਧਰਮ ਰਾਜ 
“ਦੋਜਨਿ ਪਾਏ ਸਿਰਜਣਹਾਰੈ ਲੇਖਾ ਮੰਗੈ ਬਾਣੀਆ। ”” 
-ਮਾਰੂ ੫, ਅਸ ੮, ੨:੩ (1020) 
(5) ਬੋਲੀਆਂ 
“ਬਬੀਹਾ ਪ੍ਰਿਉ ਬੋਲੈ ਕੋਕਿਲ ਬਾਣੀਆ। ”? 
-ਤੁਖਾ ੧, ਬਾਰਾ ੨੧ (1107) 


“ਬਾਣੀਏ ਕੇ ਘਰ ਹੀਂਗੁ ਆਛੈ ਭੈਸਰ ਮਾਥੈ ਸੀਗੁਗੋ । ? 
-ਟੋਡੀ ਨਾਮ, ੩, ੨੧੧ (718) 


“ਸਰੁ ਸੰਧੇ ਆਗਾਸ ਕਉ ਕਿਉ ਪਹੁਚੈ ਬਾਣੁ । ” 
-ਮਾਝ ੧, ਵਾਰ ੨੨ਸ, ੨, ੨੬ (148) 


“ਸੀਤਲ ਅਘਾਣੇ ਅੰਮ੍ਰਿਤ ਬਾਣੇ ਸਾਜਨ ਸੰਤ ਬਸੀਠਾ। ”” 





3025 


-ਆਸਾ ੫. ਛੰਤ ੧, ੧੫ (452) 
(2) ਸੁਭਾਵ ਅਨੁਕਾਰ, ਰੀਤ/ਰਸਮ ਅਨੁਸਾਰ 
“ਗੈੱਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ । ? 
-ਮਲਾ ੧, ਵਾਰ ੨੫ਸ, ੧, ੨:੩ (1289) 
(3) ਤੀਰ ਦੇ 
“ਹਤੰ ਪੰਚ ਸਤ੍ਹੇਣ ਨਾਨਕ ਹਰਿ ਬਾਣੇ ਪ੍ਰਹਾਰਣਹ। ”” 
-ਗਾਥਾ ੫, ੬੧੨ (1360) 
ਹੋਰ ਰੂਪ: 
ਬਾੜੈ- 
“ਤਿਨਿ ਬਿਨੁ ਬਾਣੈ ਧਨਖੁ ਚਢਾਈਐ ਇਹੁ ਜਗੁ ਬੇਧਿਆ ਭਾਈ। ” 
-ਗਉ ਕਬ, ੪੬, ੩:੧ (333) 


(1) ਗਲ 
“ਕਿਆ ਥੋੜੜੀ ਬਾਤ ਗੁਮਾਨੁ । ”? 


-ਸਿਰੀ ੫, ੯੨, ੧":੨ (50) 

“ਜੋ ਅਨਰੂਪਿਓ ਠਾਕੁਰਿ ਮੇਰੈ ਹੋਇ ਰਹੀ ਉਹ ਬਾਤ। ” (ਗਲ ਭਾਵ ਘਟਨਾ) 
-ਗੂਜ ੫, ੫, ੧੯੨ (496) 

“ਸਾਚਾ ਸਾਹਿਬੁ ਸਾਚੀ ਨਾਈ ਪਰਖੇ ਗੁਰ ਕੀ ਬਾਤ ਖਰੀ। ” (ਭਾਵ ਉਪਦੇਸ) 
-ਰਾਮ ੧, ਸਿਗੋ ੧0:੪ (939) 

“ਜਿਨਹੁ ਬਾਤ ਨਿਸੂਲ ਧੂਅ ਜਾਨੀ ਤੇਈ ਜੀਵ ਕਾਲ ਤੇ ਬਚਾ। ” (ਭਾਵ ਬਚਨ 


ਉਪਦੇਸ) 
-ਸਵ ੪, ਗਯੰ ੫:੧ (1402) 
(2) ਵਾਤ, ਸਾਰ, ਖਬਰ 
“ ਜਾ ਉਠੀ ਚਲਸੀ ਕੰਤੜਾ ਤਾ ਕੋਇਨ ਪੁਛੈ ਤੇਰੀ ਬਾਤ। ”” 
-ਸਿਰੀ ੫, ੯੩, ੨੨ (50) 
(3) ਮਾਮਲਾ, ਗਲ 
“ਤਿਨਿ ਸਗਲੀ ਬਾਤ ਸਵਾਰੀ। ” 
-ਸੋਰ ੫, ੫੬, ੨:੪ (623) 
(4) ਬਾਦੀ ਬਲਗਮ 
“ਕਾਢਿ ਕੁਠਾਰੁ ਪਿਤ ਬਾਤ ਹੰਤਾ ਅਉਖਧੁ ਹਰਿ ਕੋ ਨਾਉ। (ਭਾਵ ਅੰਹਕਾਰ ਦਾ 
ਰੋਗ) 
-ਟੋਡੀ ੫, ੧੩, ੧":੨ (714) 
(5) ਭਾਵ ਪ੍ਰਵਾਹ, ਮਹਤਵ 
“ਕੋਟਿ ਜੋਧ ਉਆ ਕੀ ਬਾਤ ਨ ਪੁਛੀਐ ਤਾਂ ਦਰਗਹ ਭੀ ਮਾਨਿਓ। ”(ਪ੍ਰਵਾਹ ਨਹੀ 
ਕਰਦਾ ਅਰਥਾਤ ਮਹੱਤਵ ਨਹੀ ਦਿੰਦਾ) 
-ਸਾਰ ੫, ੬੨, ੧":੨ (1216) 


“ਛੰਡਾ ਛਿਆਨੁ ਨਹੀ ਮੁਖ ਬਾਤਉ। ”” 
-ਗਉ ੫. ਬਾਅ ੫:੧ (251) 





3026 


-ਸਾਰ ੫, ੧0੭, ੧੨ (1225) 


-ਗਉ ਕਬ, ੧0, ੧:੨ (325) 


-ਸੂਹੀ ੩, ਵਾਰ ੧੫ਸ, ੧, ੨:੨ (790) 


ਗਲ, ਗਲਾਂ, ਬਚਨ 
“ਜਾਨਉ ਨਹੀ ਭਾਵੈ ਕਵਨ ਬਾਤਾ। ”! (ਭਾਵ ਚੀਜ਼) 


-ਸਿਰੀ ੫, ੨੭, ੧":੧ (71) 
“ਕਹੁ ਨਾਨਕ ਕਰਤੇ ਕੀਆ ਬਾਤਾ ਜੋ ਕਿਛੁ ਕਰਣਾ ਸੁ ਕਰਿ ਰਹਿਆ। ? (ਗਲਾਂ, 
ਚੋਜ) 
-ਆਸਾ ੧, ਵਾਰ, ੧੨ਸ, ੧, ੨:੩ (469) 
“ਚਰਨ ਰਹੇ ਕਰ ਢਰਕਿ ਪਰੇ ਹੈ ਮੁਖਹੁ ਨ ਨਿਕਸੈ ਬਾਤਾ। ” (ਬਚਨ, ਬੋਲ, ਗਲ) 
-ਆਸਾ ਕਬ, ੧੮, ੩:੨ (480) 
(2) ਪਖ ਤੋ ਗਲ ਤੋਂ 
“ਆਉ ਬੈਠੁ ਆਦਰੁ ਸਭ ਥਾਈ ਉਨ ਨ ਕਤਹੂੰ ਬਾਤਾ। ? 
੍‌੍ ੍‌੍ -ਸੋਰ ੫, ੯੪, ੨:੧ (631) 


(1) ਬਤੀ ਦੀਵੇ ਦੀ, ਵੱਟੀ 
“ਜਬ ਲਗੁ ਤੇਲੂ ਦੀਵੇ ਮੁਖਿ ਬਾਤੀ ਤਬ ਸੁਝੈ ਸਭੁ ਕੋਈ । ? 
੍‌੍ -ਆਸਾ ਕਬ, ੯, ੧:੧ (477) 
(2) ਗਲਾਂ ਨਾਲ 
“ਇਨੀ ਬਾਤੀ ਸਹੁ ਪਾਈਐ ਨਾਹੀ ਭਈ ਕਾਮਣਿ ਇਆਣੀ। ”” 
-ਤਿਲੰ ੧, ੪, ੨:੫ (722) 


(1) ਗਲਾਂ, ਹਾਲ 
“ਤਉ ਤੀਨਿ ਲੋਕ ਕੀ ਬਾਤੈ ਕਹੈ । ” 
-ਗਉ ਕਬ, ਬਾਅ ੩੩:੪ (342) 
““ਨਿੰਦਉ ਨਾਹੀ ਕਾਹੂ ਬਾਂਤੈ ਏਹੁ ਖਸਮ ਕਾ ਕੀਆ। ”(ਗਲ/ਹਾਲਤ ਕਰਕੇ) 
-ਸੋਰ ੫, ੯, ੩੧ (611) 
(2) ਗਲਾਂ ਨਾਲ, ਤਰ੍ਹਾਂ 
“ਪਹੁਚਿ ਨ ਸਾਕੈ ਕਾਹੁ ਬਾਂਤੈ ਆਗੈ ਠਉਰ ਨ ਪਾਇਆ। ?” 
ਰਹ -ਆਸਾ ੫, ੪੧, ੧੨ (380) 


(1) ਝਗੜਾ, ਬਿਖੇੜਾ, ਵਿਵਾਦ 


“ਸਰਬ ਭੂਤ ਏਕੈ ਕਰਿ ਜਾਨਿਆ ਚੂਕੇ ਬਾਦ ਬਿਬਾਦਾ। ” 
-ਆਸਾ ਕਬ, ੨੮, ੩੯੧ (483) 





3027 


“ਸੁਆਦ ਬਾਦ ਈਰਖ ਮਦ ਮਾਇਆ। ” 
-ਸੂਹੀ ੫, ੧੯, ੩:੧ (741) 
ਹੋਰ ਰੂਪ: 
ਬਾਦ 
“ਸਾਦ ਰਹੇ ਬਾਦੰ ਅਹੰਕਾਰਾ। ”” 
-ਗਉ ੧, ਅਸ ੧, ੪:੧ (221) 
(2) ਫਜ਼ੂਲ, ਵਿਅਰਥ 
“ਗੁਰ ਰਸੁ ਗੀਤ ਬਾਦ ਨਹੀ ਭਾਵੈ ਸੁਣੀਐ ਗਹਿਰ ਗੰਭੀਰੁ ਗਵਾਇਆ। ” 
-ਰਾਮ ੧, ਓਅੰ ੪:੨ (930) 
“ਗੀਤ ਸਾਦ ਚਾਖੇ ਸੁਣੇ ਬਾਦ ਸਾਦ ਤਨਿ ਰੋਗੁ । ? 
-ਮਾਰੂ ੧, ਅਸ ੩, ੮:੧ (1010) 
(3) ਉਚਾਰਣ ਅਲਾਪ 
“ਰਮਣ ਕਉ ਰਾਮ ਕੇ ਗੁਣ ਬਾਦ। ” 
-ਸਾਰ ੫, ੧0੩, ੧":੧ (1224) 
ਫਜ਼ੂਲ, ਵਿਅਰਥ 
“ਜਿਨ ਹਰਿ ਕਾ ਨਾਮੁ ਨ ਚੇਤਿਓ ਬਾਦਹਿ ਜਨਮੇ ਆਇ। ”” 
-ਸਲੋ ਕਬ, ੯੪:੧ (1369) 


“ਜੋ ਦੀਸੈ ਸੋ ਸਗਲ ਬਿਨਸੈ ਜਿਉ ਬਾਦਰ ਕੀ ਛਾਈ। ”? 
-ਗਉ ੯, ੨, ੨:੧ (219) 


“ਜਾਤ ਅਕਾਰਥ ਜਨਮੁ ਪਦਾਰਥ ਕਾਚ ਬਾਦਰੈ ਜੀਤ । ”” 
-ਧਨਾ ੫, ੯, ੩੧੨ (673) 


“ਊਡਿ ਜਾਇਗੋ ਧੂਮੁ ਬਾਦਰੋ ਇਕੁ ਭਾਜਹੁ ਰਾਮੁ ਸਨੇਹੀ। (ਇਥੇ ਭਾਵ ਸਰੀਰ) 
-ਸੋਰ ੫, ੪, ੧੨ (609) 


-ਸੋਰ ਨਾਮ, ੩, ੧:੩ (657) 


“ਕਲਪ ਤਿਆਗੀ ਬਾਦਿ ਹੈ ਸਚਾ ਵੇਪਰਵਾਹੁ । ? 
-ਸਿਰੀ ੧, ੧੧, ੧੩ (18) 


“ਕਾਹੂ ਬਿਹਾਵੈ ਬੇਦ ਅਰੁ ਬਾਦਿ। (ਬਹਿਸਾਂ ਵਿਚ) 


-ਰਾਮ ੫. ੩, ੨੧ (914) 
(2) ਵਿਅਰਥ, ਫਜ਼ੂਲ 
“ਸਭਿਰਸ ਭੋਗਣ ਬਾਦਿ ਹਹਿ ਸਭਿ ਸੀਗਾਰ ਵਿਕਾਰ। ”” 





3028 


-ਸਿਰੀ ੩, ੧੩, ੫:੧ (19) 
“ਰਾਜ ਮਿਲਖ ਧਨ ਜੋਬਨਾ ਨਾਮੈ ਬਿਨੁ ਬਾਦਿ। ? 
-ਬਿਲਾ ੫, ੩੮, ੧":੨ (810) 
(3) ਝਗੜਿਆ ਵਿਚ 
“ਮੋਹਿ ਬਾਦਿ ਅਹੰਕਾਰਿ ਸਰਪਰ ਰੁੰਨਿਆ। ”? 
-ਸੂਹੀ ੫, ੫, ੨੧ (761) 
(4) ਭਾਵ ਬੁਰਾ ਭੈੜਾ 
“ਮਨਮੁਖ ਕਾ ਇਹੁ ਬਾਦਿ ਆਚਾਰੁ । ” 
-ਮਲਾ ੩, ਅਸ ੩, ੨:੩ (1277) 


-ਗਉ ੫, ੧0੮", ੨੧ (201) 

ਬਾਦਿਸਾਹਾ- 
“ਸਤਿਗੁਰ ਗਿਆਨੁ ਸਦਾ ਘਟਿ ਚਾਨਣੁ ਅਮਰੁ ਸਿਰਿ ਬਾਦਿਸਾਹਾ। ” (ਬਾਦਹਸ਼ਾਹਾਂ) 
- ਸੋਰ ੩, ੨, ੪:੧ (600) 


ਬਾਦਿਸਾਹੀਆ - ਰਾਜ, ਹਕੂਮਤਾਂ 
“ਛਤ੍ਧਾਰ ਬਾਦਿਸਾਹੀਆ ਵਿਚਿ ਸਹਸੇ ਪਰੀਆ। ”” 


-ਸਿਰੀ ੫, ੭੨, ੧੨ (42) 


-ਭੈਰ ਨਾਮ, ੧0, ੫:੧ (1165) 


“ਖੋਜੀ ਉਪਜੈ ਬਾਦੀ ਬਿਨਸੈ ਹਉ ਬਲਿ ਬਲਿ ਗੁਰ ਕਰਤਾਰਾ। ”” 
-ਮਾਲਾ ੧, ੩, ੩:੨ (1255) 


“ਭਾਈ ਮੀਤ ਸੁਰਿਦ ਕੀਏ ਬਿਖਿਆ ਰਚਿਆ ਬਾਦੁ । ” 
-ਸਿਰੀ ੫, ੯੧, ੧:੨ (50) 
(2) ਬਹਿਸ 
“ਬੰਧਨ ਬੇਦੁ ਬਾਦੁ ਅਹੰਕਾਰ । ” 
-ਆਸਾ ੧, ਅਸ ੧0, ੭੧ (416) 
(3) ਝਗੜਾ ਲੂਪਣ 
“ਛੋਡਿ ਆਪਤੁ ਬਾਦੁ ਅਹੰਕਾਰਾ ਮਾਨੁ ਸੋਈ ਜੋ ਹੋਗੁ। ? 
-ਟੋਡੀ ੫, ੮, ੧:੨ (713) 
(4) ਫਜ਼ੂਲ, ਬੇ ਅਰਥ 
“ਦਰੋਗੁ ਪੜਿ ਪੜਿ ਖੁਸੀ ਹੋਇ ਬੇਖਬਰ ਬਾਦੁ ਬਕਾਹਿ। ”” 
-ਤਿਲੰ ਕਬ, ੧, ੨:੧ (727) 





3029 
“ਜਿਉ ਉਲਝਾਇਓ ਬਾਧ ਬੁਧਿ ਕਾ ਮਰਤਿਆ ਨਹੀ ਬਿਸਰਾਨੀ। ” 
-ਗਉ ੫, ਅਸ ੧੫, ੪:੧ (242) 
-ਰਾਮ ੧, ਅਸ ੪, ੬੩ (904) 
-ਭੈਰ ਕਬ, ੧, ੧":੨ (1157) 


-ਬਸੰ ੧, ਅਸ ੪, ੩:੧ (1189) 


-ਸਿਰੀ ੧, ੧੭, ੧":੨ (64) 
ਹੋਰ ਰੂਪ: 
ਬਾਂਧਹੁ- 
“ਰਾਮ ਨਾਮੁ ਜਪਿ ਬੇੜਾ ਬਾਂਧਹੁ ਦਇਆ ਕਰਹੁ ਦਇਆਲਾ। ” (ਬੰਨੋ) 
-ਬਸੰ ੧, ੯, ੧੨ (1171) 


-ਗਉ ੫. ੩੫, ੧:੧ (330) 


-ਸੂਹੀ ੧, ੨, ੨੨ (728) 


“ਨਚ ਮਿਤ੍ਰ ਨਚ ਇਸਟੰ ਨਚ ਬਾਧਵ ਨਚ ਮਾਤ ਪਿਤਾ ਤਵ ਤਜਯਾ। ”” 
-ਸਸ ੫. ੪੮:੩ (1358) 


ਹੋਰ ਰੂਪ: 

ਬਾਂਧਵ- 

“ਦੀਨ ਬਾਂਧਵ ਭਗਤਿ ਵਛਲ ਸਦਾ ਸਦਾ ਕ੍ਰਿਪਾਲ। ” (ਬੰਧੂ, ਸਹਾਇਕ, ਸੰਬੰਧੀ) 
-ਮਾਨ ੫, ੮, ੧":੨ (988) 





3030 


ਬਾਧਵਾ- 
“ਬਿਸੂ ਕਾ ਦੀਪਕੁ ਸ੍ਰਾਮੀ ਤਾ ਚੇਰੇ ਸੁਆਰਥੀ ਪੰਖੀ ਰਾਇ ਗਰੁੜ ਤਾ ਚੇ ਬਾਧਵਾ। ” 
(ਸੰਬੰਧੀ ਭਾਵ ਭਰਾ) 
-ਧਨਾ ਤ੍ਰਿਲੋ, ੧, ੨:੧ (695) 
(1) ਬੱਧਾ, ਬਝਿਆ ਹੋਇਆ, ਬੰਨ੍ਹਿਆ ਹੋਇਆ 
-ਸਿਰੀ ੩, ੫੧, ੨੧੨ (33) 


-ਬਸੰ ੩, ੧੬, ੨੧ (1176) 


“ਪਹਿਰਾ ਅਗਨਿ ਹਿਵੈ ਘਰੁ ਬਾਧਾ ਭੋਜਨੁ ਸਾਰੁ ਕਰਾਈ। ”? 
-ਮਾਝ ੧, ਵਾਰ ੧੯ਸ, ੧, ੧:੧ (147) 
ਬੰਨ੍ਹਿਆ ਹੋਇਆ 
“ਨਾਨਕ ਪਾਪ ਕਰੇ ਤਿਨ ਕਾਰਣਿ ਜਾਸੀ ਜਮ ਪੁਰਿ ਬਾਧਾਤਾ। ” 
-ਗਉ ੧, ੧੪, ੪:੨ (155) 


“ਘੂੰਅਰ ਬਾਧਿ ਭਏ ਰਾਮਦਾਸਾ ਰੋਟੀ ਅਨ ਕੇ ਓਪਾਵਾ। ”” 
-ਮਾਰੂ ੫. ੧੫, ੩:੧ (1003) 


ਹੋਰ ਰੂਪ: 
ਬਾਂਧਿ- 
“ਬਹਤੀ ਮਨਸਾ ਰਾਖਹੁ ਬਾਂਧਿ। ”(ਬੰਨ੍ਹ ਕੇ, ਭਾਵ ਕਾਬੂ ਵਿਚ) 


-ਗਉ ੧, ੬, ੧:੩ (152) 
“ਜਬ ਇਨਿ ਅਪੁਨੋ ਬਾਧਿਓ ਮੋਹਾ। ” (ਬੰਨ੍ਹਿਆ) 
-ਗਉ ੫, ਅਰ ੧, ੪:੧ (235) 
ਹੋਰ ਰੂਪ: 
ਬਾਂਧਿਓ- 
“ਹਿਰਦੈ ਚਰਣ ਸਬਦੁ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ” (ਬੰਨ੍ਹ ਲਿਆ/ਬੱਧਾ ਹੈ) 
-ਧਨਾ ੫, ੩੮, ੨:੨ (680) 
ਬਾਧਿਆ ---- ਬੰਨ੍ਹਿਆ 
“ਆਪਨ ਨਗਰੁ ਆਪ ਤੇ ਬਾਧਿਆ। ” 
-ਗਉ ਕਬ, ੩0, ੧”":੧ (329) 





3031 


“ਬੰਧਨਿ ਜਾ ਕੈ ਸਭੁ ਜਗੁ ਬਾਧਿਆ ਅਵਰੀ ਕਾ ਨਹੀ ਹੁਕਮੁ ਪਇਆ। (ਬੱਝਾ 


-ਆਸਾਂ ੧, ਪਟੀ ੬੨ (432) 


“ਉਛਲਿਆ ਕਾਮੁ ਕਾਲ ਮਤਿ ਲਾਗੀ ਤਉ ਆਨਿ ਸਕਤਿ ਗਲਿ ਬਾਂਧਿਆ। (ਬੱਝ 
ਗਿਆ) 
-ਸਿਰੀ ਬੇਣੀ, ੧, ੨੪ (93) 
“ਸਾਚ ਧਰਮ ਕਾ ਬੇੜਾ ਬਾਂਧਿਆ ਭਵ ਜਲ ਪਾਰਿ ਪਵਾਈ। ”(ਬੰਨ੍ਹਿਆ) 
-ਰਾਮ ੫. ਅਸ ੬, ੧੬:੧ (916) 


ਬੰਨ੍ਹ ਲਿਆ 
“ਨਾਮਾ ਸੁਲਤਾਨੇ ਬਾਧਿਲਾ। ” 


-ਭੈਰ ਨਾਮ, ੧0, ੧":੧ (1165) 
ਬੱਝ/ਬੰਨ੍ਹੀਂ ਗਈ 
“ਅੰਧੀ ਨਾਮੁ ਨ ਚੇਤਈ ਸਭ ਬਾਧੀ ਜਮਕਾਲਿ। ”” 
-ਸਿਰੀ ੩, ੪੭, ੩੨ (32) 
“ਬਿਨੁ ਨਾਂਵੈ ਬਾਧੀ ਸਭ ਕਾਲਿ। (ਬੰਨ੍ਹ ਲਈ) 
-ਗਉ ੧, ੫, ੧":੨ (152) 
“ਆਪਿ ਨਿਰਾਲਮੁ ਧੰਧੈ ਬਾਧੀ ਕਰਿ ਹੁਕਮੁ ਛਡਾਵਣਹਾਰੋ । ”(ਬੰਨ੍ਹਿਆ ਹੈ) 
-ਵਡ ੧, ਅਲਾ ੪, ੨:੫ (581) 
“ਪੀਰ ਗਈ ਬਾਧੀ ਮਨਿ ਧੀਰਾ ਮੋਹਿਓ ਅਨਦ ਧੁਨੀ। (ਬੱਝ ਗਈ) 
-ਬਿਲਾ ੫, ੧੨੭, ੧੧ (829) 
“ਬਾਧੀ ਧੰਧਿ ਅੰਧ ਨਹੀ ਸੂਝੈ ਬਧਿਕ ਕਰਮ ਕਮਾਵੈ । ”(ਬਝੀ ਹੋਈ) 
-ਮਲਾ ੧, ਅਸ ੨, ੮:੧ (1274) 
ਹੋਰ ਰੂਪ: 
ਬਾਂਧੀ- 
“ਸਭੈ ਉਡਾਨੀ ਭੂਮ ਕੀ ਟਾਟੀ ਰਹੈ ਨ ਮਾਇਆ ਬਾਂਧੀ। ”(ਬੱਝੀ ਹੋਈ) 
-ਗਉ ਕਬ, ੪੩, ੧":੨ (331) 
“ਨੇਮ ਕਰਿ ਕੋਠੜੀ ਬਾਂਧੀ ਬਸਤੁ ਅਨੂਪੁ ਬੀਚ ਪਾਈ। ”(ਬੰਨ੍ਹੀ ਭਾਵ ਬਣਾਈ) 
-ਗਉ ਕਬ, ੭੩, ੧:੧ (339) 
ਬਾੰਧੀਅਹਿ---- ਬੰਨ੍ਹੀਏ ਅਰਥਾਤ ਬਣਾਈਏ 
“ਨੀਤ ਨੀਤ ਘਰ ਬਾਂਧੀਅਹਿ ਜੇ ਰਹਣਾ ਹੋਈ। ” 
-ਆਸਾ ੧, ਅਸ ੧੩, ੨੯੧ (418) 


-ਰਾਮ ੫. ਰੁਤੀ ੩, ੧ਸ:੨ (928) 





3032 


“ਇਤ ਉਤ ਮਨਮੁਖ ਬਾਧੇ ਕਾਲ। ” 
-ਗਉ ੧, ੧੧, ੩:੨ (154) 
“ਆਪ ਕਮਾਇਐ ਆਪੇ ਬਾਧੇ। ” (ਬੱਝਦੇ ਹਾਂ) 
-ਗਉ ੫. ੧੬੮, ੪:੧ (199) 
“ਬਾਧੇ ਜਮ ਕੀ ਜੇਵਰੀ ਮੀਠੀ ਮਾਇਆ ਰੰਗ। ”” 
-ਗਉ ੫ ਬਾਅ ੯੫ (252) 
“ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ। ” (ਬਝ ਗਏ) 
-ਸੋਰ ੫, ਅਸ ੩, ੧੨ (641) 
(2) ਬਝੇ ਹੋਏ 
“ਜਮਪੁਰਿ ਬਾਧੇ ਮਾਰੀਅਹਿ ਬਿਰਥਾ ਜਨਮੁ ਗਵਾਈ। ” 
-ਆਸਾ ੩, ਅਸ ੨੯, ੬੨ (426) 


ਹੋਰ ਰੂਪ: 
ਬਾਂਧੇ- 
“ਮੇਲੀ ਅਪਨੇ ਉਨਿਲੇ ਬਾਂਧੇ। ”(ਬੰਨ੍ਹੇ) 


-ਆਸਾ ੫, ੮੭, ੩੩ (392) 
“ਇਸ ਮਾਇਆ ਕਉ ਦ੍ਰਿੜ ਕਰਿ ਰਾਖਹੁ ਬਾਂਧੇ ਆਪ ਬਚਨੀ । ”(ਬੰਨ੍ਹ ਕੇ) 
-ਬਿਲਾ ਕਬ, ੯, ੧:੨ (857) 


-ਗਉ ਕਬ, ੫0, ੧":੧ (333) 


ਬਾਂਧੈ- 
“ਮੇਰੀ ਬਾਂਧੀ ਭਗਤੁ ਛਡਾਵੈ ਬਾਂਧੈ ਭਗਤੁ ਨ ਛੂਟੈ ਮੋਹਿ। ”(ਬੰਨ੍ਹੇ) 
-ਸਾਰ ਨਾਮ, ੩, ੧੧ (1252) 


“ਸਭੁ ਜਗੁ ਬਾਧੋ ਕਾਲ ਕੋ ਬਿਨੁ ਗੁਰ ਕਾਲੁ ਅਫਾਰੁ । ? 
-ਸਿਰੀ ੧, ਅਸ ੪, ੨੧ (55) 


-ਬਸੰ ੧, ਅਸ ੧, ੬:੩ (1187) 


-ਬਸੰ ਪ, ਅਸ ੨, ੪:੨ (1192) 


(1) ਬੰਧਨ (ਮਹਾਨਕੋਸ਼), ਘਾਟ, ਕਸਰ (ਸ਼ਬਦਅਰਥ), ਸੁਭਾਵ (ਭਾਵ ਮਾੜਾ ਸੁਭਾ) 
(ਕੋਸ਼) 





3033 


“ਜਾ ਕੇ ਚਾਕਰ ਕਉ ਨਹੀ ਬਾਨ। ”” 
-ਗਉਂ ੫, ਅਸ ੬, ੬:੨ (449) 
(2) ਤੀਰ 
“ਸਨਮੁਖ ਸਹਿ ਬਾਨ ਸਨਮੁਖ ਸਹਿ ਬਾਨ ਹੇ ਮ੍ਰਿਗ ਅਰਪੇ ਮਨ ਤਨ ਪ੍ਰਾਨ ਹੇ ਓਹੁ 
ਬੇਧਿਓ ਸਹਜ ਸਰੋਤ। ” 
-ਆਸਾ ੫, ਛੰਤ ੧੪, ੨੨ (462) 


“ਜਾਂ ਚੈ ਘਰਿ ਨਿਕਟ ਵਰਤੀ ਅਰਜਨੁ ਧੂ ਪ੍ਰਹਲਾਦੁ ਅੰਬਰੀਕੁ ਨਾਰਦ ਨੇਜੈ ਸਿਧ ਬੁਧ 
ਗਣ ਗੰਧਰਬ ਬਾਨਵੈ ਹੇਲਾ। ” 

-ਮਲਾ ਨਾਮ, ੧, ੫:੧ (1292) 
(1) ਪੇਟਾ 
“ਤਾਨਾ ਬਾਨਾ ਕਡੂਨ ਸੂਝੈ ਹਰਿ ਹਰਿ ਰਸਿ ਲਪਟਿਓ। ” 

-ਬਿਲਾ ਕਬ, ੪, ੧੨ (856) 


(2) ਬਨ ਵਿਚ ਜੰਗਲ ਵਿਚ 
“ਆਪੇ ਗਊ ਚਰਾਵੈ ਬਾਨਾ। ” 


-ਮਾਰੂ ੫, ਸੋਲਾ ੧੧, ੧੫:੨ (1083) 


“ਮਾਥੇ ਤਿਲਕੁ ਹਥਿ ਮਾਲਾ ਬਾਨਾਂ। 
-ਭੈਰ ਕਬ, ੬, ੧:੧ (1158) 
ਬਾਨਾਰਸਿ---- ਵਾਰਾਨਸੀ, ਉੱਤਰ ਪ੍ਰਦੇਸ਼ ਵਿਚ ਹਿੰਦੂਆਂ ਦਾ ਇਕ ਤੀਰਥ ਸਥਾਨ 
“ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ। ”” 
-ਆਸਾ ਕਬ, ੨, ੧੩ (476) 
ਬਾਨਾਰਸੀ---- ਬਨਾਰਸ ਵਿਚ 
“ਬਾਨਾਰਸੀ ਤਪੁ ਕਰੈ ਉਲਟਿ ਤੀਰਥ ਮਰੈ ਅਗਨਿ ਦਹੈ ਕਾਇਆ ਕਲਪੁ ਕੀਜੈ । ” 
-ਰਾਮ ਨਾਮ, ੪, ੧੧ (973) 
“ਮੇਰੀ ਜਾਤਿ ਕੁਟਬਾਂਢਲਾ ਢੋਰ ਢੋਵੰਤਾ ਨਿਤਹਿ ਬਾਨਾਰਸੀ ਆਸ ਪਾਸਾ। (ਬਨਾਰਸ 
ਦੇ ਵਿਚ) 
-ਮਾਲਾ ਰਵਿ, ੧, ੩:੧ (1293) 


-ਬਸੰ ਕਬ, ੪, ੨:੩ (1194) 


“ਜਾਹ ਭਉ ਨਾਹੀ ਤਹਾ ਆਸਨੁ ਬਾਧਿਓ ਸਿੰਗੀ ਅਨਹਤ ਬਾਨੀ। ” (ਸ਼ਬਦ, ਬੋਲ) 
-ਗਉ ੫, ੧੩੨", ੪:੧ (208) 
“ਪ੍ਰਭ ਕੈ ਸਿਮਰਨਿ ਹਰਿ ਗੁਨ ਬਾਨੀ। ” (ਬਾਣੀ) 
-ਗਉ ੫. ਸੁਖ ੧, ੭:੩ (263) 





3034 


“ਨਿਰਮਲ ਸ਼ੋਭਾ ਅੰਮ੍ਰਿਤ ਤਾਕੀ ਬਾਨੀ। ” (ਬੋਲ, ਵਚਨ) 
-ਗਉ ੫. ਸੁਖ ੨੪, ੮:੫ (296) 
(2) ਬੋਲੀ, ਬਚਨ 
“ਮਧੁਰ ਬਾਨੀ ਪਿਰਹਿ ਮਾਨੀ ਥਿਰੁ ਸੋਹਾਗੁ ਤਾ ਕਾ ਬਣਾ। ” 
-ਆਸਾਂ ੫, ਛੰਤ ੧, ੨੫ (457) 
“ਕਥਾ ਪੁਰਾਤਨ ਇਉ ਸੁਣੀ ਭਗਤਨ ਕੀ ਬਾਨੀ । (ਭਾਵ ਜ਼ੁਬਾਨੀ) 
-ਬਿਲਾ ੫. ੫੬, ੩:੧ (815) 
(3) ਰੰਗ 
“ਕੁਮ੍ਾਂਰੈ ਏਕ ਜੁ ਮਾਟੀ ਗੂੰਧੀ ਬਹੁ ਬਿਧਿ ਬਾਨੀ ਲਾਈ। ” 
-ਆਸਾ ਕਬ, ੧੬, ੨੧ (479) 
(4) ਭਾਂਤ, ਕਿਸਮ,ਪ੍ਰਕਾਰ 
“ਮੀਨੁ ਪਕਰਿ ਫਾਂਕਿਓ ਅਰੁ ਕਾਟਿਓ ਰਾਂਧਿ ਕੀਓ ਬਹੁ ਬਾਨੀ। ” 
-ਸੋਰ ਰਵਿ, ੨, ੨:੧ (658) 
(5) ਤੀਰਾਂ ਨਾਲ 
“ਪਾਂਚ ਮਿਰਗ ਬੇਧੇ ਸਿਵ ਕੀ ਬਾਨੀ। ? 
-ਭੈਰ ੫, ੪, ੧:੨ (1136) 
(6) ਆਦਤ, ਸੁਭਾਉ 
“ਪਰ ਦਰਬੁ ਹਿਰਨ ਕੀ ਬਾਨੀ। ”” 
-ਪ੍ਰਭਾ ਬੇਣੀ, ੧, ੨:੪ (1351) 


“ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨੁ ਜੁ ਏਕੁ। ” 
-ਸਲੋ ਕਬ, ੧੯੪੧ (1374) 


“ਹਰਿ ਪੀ ਅਘਾਨੇ ਅੰਮ੍ਰਿਤ ਬਾਨੇ ਸਬ ਸੁਖਾ ਮਨ ਵੁਠੇ। ” 
-ਸਿਰੀ ੫, ਛੰਤ ੨, ੫:੩ (80) 


“ਬਾਵਨ ਬੀਖੂ ਬਾਨੈ ਬੀਖੇ ਬਾਸੁ ਤੇ ਸੁਖ ਲਾਗਿਲਾ। ” 
-ਪ੍ਰਭਾ ਨਾਮ, ੨, ੨੨੧ (1351) 


“ਕਾ ਕੀ ਮਾਈ ਕਾ ਕੋ ਬਾਪ।” 
-ਗਉ ੫. ੧੧੨, ੧:੧ (188) 


ਬਪੁਰਾ, ਵਿਚਾਰਾ 
“ਐਸੇ ਰਾਮ ਨਾਮਾ ਬਿਨੁ ਬਾਪਰੋ ਨਾਮਾ। ” 
-ਗੋਂਡ ਨਾਮ, ੪, ੧2੨ (874) 


“ਸਭ ਹੀ ਮਧਿ ਸਭਹਿ ਤੇ ਬਾਹਰਿ ਬੇਮੁਹਤਾਜ ਬਾਪਾ। ” 
-ਸਿਰੀ ੫, ੯੭, ੨੨ (51) 





3035 


“ਆਨ ਬਾਪਾਰ ਬਨਜ ਜੋ ਕਰੀਅਹਿ ਤੇਤੇ ਦੂਖ ਸਹਾਮਾ। ” 
-ਸਾਰ ੫, ੩੫, ੨੧ (1211) 
ਹੋਰ ਰੂਪ: 
ਬਾਪਾਰਿ- 
ਵ ਗੋਵਿੰਦ ਨਾਏ। ” (ਵਣਜ ਦੁਆਰਾ) 
-ਆਸਾ ੫, ੧੫੩. ੧":੧ (408) 


-ਗਉ ੫, ੮੫, ੧:੪ (181) 
-ਆਸਾ ਕਬ, ੩. ੧੧ (476) 


-ਮਾਝ ੫, ੯, ੨੯੧ (97) 
ਵਿਚਾਰਾ, ਬਪੁਰਾ 
“ਹੀਰਾ ਕਿਸ ਕਾ ਬਾਪੁਰਾ ਪੁਜਹਿ ਨ ਰਤਨ ਕਰੋੜਿ। ? 
-ਸਲੋ ਕਬ, ੧੫੩੪੧ (1372) 
ਹੋਰ ਰੂਪ: 
ਬਾਪੁਰੀ- 
“ਦੇਹੀ ਕਿਸ ਕੀ ਬਾਪੁਰੀ ਪਵਿਤ੍ਰ ਹੋਇਗੋ ਗ੍ਰਾਮੁ। ” 
-ਸਲੋ ਕਬ, ੧੧0:੨ (1370) 


ਬਾਪੁਰੇ- 

“ਤੁਮ ਚੰਦਨ ਹਮ ਇਰੰਡ ਬਾਪੁਰੇ ਸੰਗਿ ਤੁਮਾਰੇ ਬਾਸਾ। ”(ਵਿਚਾਰੇ, ਨਿਮਾਨੇ) 
-ਆਸਾਂ ਰਵਿ, ੩, ੧੧ (486) 

“ਤੂਟਿ ਜਾਇਗੋ ਸੂਤੁ ਬਾਪੁਰੇ ਫਿਰਿ ਪਾਛੇ ਪਛੁਤੋਹੀ। ” 


-ਸੋਰ ੫, ੪, ੩੨ (609) 


ਬਾਪਰੋ- 
“ਤੈਸੇ ਰਾਮ ਨਾਮਾ ਬਿਨੁ ਬਾਪਰੋ ਨਾਮਾ। ” (ਵਿਚਾਰਾ, ਨਿਮਾਨਾ) 
-ਗੋਂਡ ਨਾਮ, ੪, ੫:੨ (874) 


-ਆਸਾ ਕਬ, ੩, ੨੧ (476) 
“ਆਪਨ ਬਾਧੈ ਨਾਹੀ ਕਿਸੀ ਕੋ ਭਾਵਨ ਕੋ ਹਰਿ ਰਾਜਾ। ? 





3036 


-ਸੋਰ ਰਵਿ, ੨, ੩੧ (658) 


“ਕਬੀਰ ਕੋ ਸੁਆਮੀ ਐਸੋ ਠਾਕੁਰੁ ਜਾ ਕੈ ਮਾਈ ਨ ਬਾਪੋ ਰੇ। ” 
-ਗਉਂ ਕਬ, ੭0, ੨੨ (339) 


ਬਾਬਰਵਾਣੀ--- ਬਾਬਰ ਦੀ ਦੁਹਾਈ 
“ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ। ” 
-ਆਸਾ ੧, ਅਸ ੧੧, ੫:੩ (417) 


(1) ਹੇ ਭਾਈ ! ਹੇ ਬਾਬਾ ! 
“ਬਾਬਾ ਜੈ ਘਰਿ ਕਰਤੇ ਕੀਰਤਿ ਹੋਇ। ” 
-ਆਸਾ ੧, ਸੋਹ ੨, ੧":੧ (12) 
“ਬਾਬਾ ਬੋਲੀਐ ਪਤਿ ਹੋਇ। ”” 
-ਸਿਰੀ ੧, ੪, ੧":੧ (15) 
“ਹਉ ਖਰੀ ਦੁਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨ ਪੁਛੇ ਕੋਈ। ” 
-ਗਉ ੧, ੧੩, ੩":੧ (155) 
-ਸਿਰੀ ੧, ੭, ੧":੧ (16) 
(ਮਹਾਨਕੋਸ਼ ਇਥੇ ਅਰਥ “ਪਿਤਾ” ਕਰਦੇ ਹਨ) 
(2) ਪਿਤਾ, ਬਾਪ 
“ਬਾਬਾ ਮੈ ਵਰੁ ਦੇਹਿ ਮੈ ਹਰਿ ਵਰੁ ਭਾਵੈ ਤਿਸ ਕੀ ਬਲਿ ਰਾਮ ਜੀਉ। ” 
-ਸੂਹੀ ੧, ਛੰਤ ੧, ੨:੧ (763) 
“ਬਾਬਾ ਜਿਸੁ ਤੂ ਦੇਹਿ ਸੋਈ ਜਨੁ ਪਾਵੈ। (ਸਤਿਕਾਰ ਯੋਗ ਸਤਿਗੁਰੂ) 
-ਰਾਮ ੩, ਅਨੰੰ ੮:੧ (917) 
(3) ਸਨਮਾਨ ਬੋਧਿਕ ਸ਼ਬਦ 
“ਬਾਬਾ ਆਦਮ ਕਉ ਕਿਛੁ ਨਦਰਿ ਦਿਖਾਈ। ” 
-ਭੈਰ ਕਬ, ੧੫, ੨੩ (1161) 
ਬਾਬਾਣੀਆਂ --- ਬਾਬਿਆਂ (ਬਜ਼ੁਰਗਾਂ) ਦੀਆਂ ਗਲਾਂ/ ਵਾਰਤਾਵਾਂ 
“'ਬਾਬਾਣੀਆਂ ਕਹਾਣੀਆ ਪੁਤ ਸਪੁਤ ਕਰੇਨਿ। ” 
-ਰਾਮ ੩, ਵਾਰ ੧0ਸ, ੩, ੧:੧ (951) 


-ਤੁਖਾ ੧, ਬਾਰਾ ੨੭੧ (1107) 


“ਬਾਬੀਹੇ ਕੂਕ ਪੁਕਾਰ ਰਹਿ ਗਈ ਸੁਖੁ ਵਸਿਆ ਮਨਿ ਆਇ। ” (ਪਪੀਹੇ ਦੀ) 
- ਮਾਝ ੧, ਵਾਰ ੧੫ਸ, ੩, ੧:੩ (1284) 


ਬਾਬੀਹੈ- 





3037 


“ਬਾਬੀਹੈ ਹੁਕਮੁ ਪਛਾਣਿਆ ਗੁਰ ਕੈ ਸਹਜਿ ਸੁਭਾਇ। ”(ਪਪਹੇ ਨੇ) 
-ਮਲਾ ੧, ਵਾਰ ੧ਪਸ, ੩, ੧੧ (1284) 


-ਰਾਮ ੧, ਓਅੰ ੪0:੩3 (935) 
ਹੋਰ ਰੂਪ: 
ਬਾਬੁਲਾ- 
“ਵੀਆਹੁ ਹੋਆ ਮੇਰੇ ਬਾਬੁਲਾ ਗੁਰਮੁਖੇ ਹਰਿ ਪਾਇਆ। ”” (ਹੇ ਬਾਬੁਲ) 

-ਸਿਰੀ ੪, ਛੰਤ ੧, ੨੧ (78) 


ਬਾਬੁਲਿ- 
“ਬਾਬੁਲਿ ਦਿਤੜੀ ਦੂਰਿ ਨਾ ਆਵੈ ਘਰਿ ਪੇਈਐ ਬਲਿ ਰਾਮ ਜੀਉ। ”(ਬਾਬੁਲ ਨੇ) 
-ਸੂਹੀ ੧, ਛੰਤ ੧੨, ੪:੧ (764) 
ਬਾਬਲੁ- 
“ਬਾਬੁਲੁ ਮੇਰਾ ਵਡ ਸਮਰਥਾ ਕਰਣ ਕਾਰਣ ਪ੍ਰਭੁਹਾਰਾ। (ਪਿਤਾ ਭਾਵ ਹਰਿ) 
-ਸੂਹੀ ੫, ਛੰਤ ੨, ੧੩ (777) 


“ਗੁਰਿ ਬਾਬੈ ਫਿਟਕੇ ਸੇ ਫਿਟੇ ਗੁਰਿ ਅੰਗਦਿ ਕੀਤੇ ਕੂੜਿਆਰੇ। ” 
-ਗਉ ੪, ਵਾਰ ੧੪ਸ, ੪, ੧:੫ (307) 
ਹੇ ਪਿਤਾ, ਹੇ ਬਾਬਲ 
“ਵੀਆਹੁ ਹੋਆ ਮੇਰੇ ਬਾਬੋਲਾ ਗੁਰਮੁਖੇ ਹਰਿ ਪਾਇਆ। ”” 
-ਸਿਰੀ ੪, ਛੰਤ ੧, ੨:੬ (78) 


-ਆਸਾ ੫. ੮, ੪੧੧ (372) 


“ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ। ” (ਬ੍ਰਾਹਮਣਾਂ, 
ਪੰਡਿਤਾਂ) 
-ਤਿਲੰ ੧, ੫, ੧":੪ (722) 
ਬਾਮਣੁ- 
“ਬਾਮਣੁ ਬਿਰਥਾ ਗਇਓ ਜਨੰਮੁ ਜਿਨਿ ਕੀਤੋ ਸੋ ਵਿਸਰੇ। ? (ਹੇ ਬ੍ਰਾਹਮਣ) 
-ਸਲੋ ੫, ੪੨ (1425) 


<ਕਹੁ ਰੇ ਪੰਡਿਤ ਬਾਸਨ ਕਬ ਕੇ ਹੋਏ। ” 


-ਗਉ ਕਬ, ੭, ੧":੧ (324) 
ਹੋਰ ਰੂਪ: 





3038 


“ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ। ” 
-ਸਲੋ ਕਬ, ੨੩੭੧ (1377) 


“ਤਗੁ ਕਪਾਹਹੁ ਕਤੀਐ ਬਾਮੁਣ ਵਟੇ ਆਇ। ”” 
-ਆਸਾ ੧, ਵਾਰ ੧ਪਸ, ੧, ੨:੩ (411) 


-ਰਾਮ ਕਬ, ੫. ੧":੧ (970) 


ਬਾਮਨੁ- 
“ਤੂੰ ਬਾਮ਼ੁਨੁ ਮੈ ਕਾਸੀਕ ਜੁਲਹਾ ਬੂਝਹੁ ਮੋਰ ਗਿਆਨਾ। ” 
-ਆਸਾ ਕਬ, ੨੬, ੩੧ (482) 


(1) ਦਰਵਾਜਾ 
“ਬਾਗ ਮਿਲਖ ਘਰ ਬਾਰ ਕਿਥੈ ਸਿ ਆਪਣੇ। (ਭਾਵ ਘਰ ਘਾਟ) 

-ਮਾਝ ੧, ਵਾਰ ੮:੬ (141) 
“ਮਤ ਹਰਿ ਪੂਛੈ ਕਉਨੁ ਹੈ ਪਰਾ ਹਮਾਰੈ ਬਾਰ। ” 

-ਸਲੋ ਕਬ, ੬੧੨ (1367) 
(2) ਮੁੜ, ਪੁਨਹਿ, ਫਿਰ 
“ਹਮਰੇ ਅਵਗੁਣ ਬਹੁਤੁ ਬਹੁਤੁ ਹੈ ਬਹੁ ਬਾਰ ਬਾਰ ਹਰਿ ਗਣਤ ਨ ਆਵੈ । (ਦੁਬਾਰਾ 
ਦੁਬਾਰਾ) 

-ਗਉ ੪, ੪੯, ੨੧ (167) 
“ਬਾਰੰ ਬਾਰ ਬਾਰ ਪਰ੍ਭੁ ਜਪੀਐ। ”” 

-ਗਉ ੫. ਸੁਖ ੧0, ੭੫ (286) 


(ਮਹਾਨਕੋਸ਼ ਇਥੇ ਅਰਥ ਮੂਲ ਕਾਰਣ ਕਰਦੇ ਹਨ 
(3) ਵਾਰ, ਦਫਾਅ 
“ਅਨਿਕ ਬਾਰ ਨਾਨਕ ਬਲਿਹਾਰਾ। ”” 


-ਗਉ ੫, ੧੪੮, ੪:੧ (195) 

“ਕਈ ਬਾਰ ਪਸਰਿਓ ਪਾਸਾਰ। ? 
-ਗਉ ੫. ਸੁਖ ੧0, ੭:੫ (276) 

(4) ਢਿਲ, ਢੇਰੀ 
“ਕੋਟਿ ਪਤਿਤ ਉਧਾਰੇ ਖਿਨ ਮਹਿ ਕਰਤੇ ਬਾਰ ਨ ਲਾਗੈਰੇ । ” 

-ਗਉ ੫. ੧੩੭”, ੨੧ (209) 
(5) ਵੇਲੇ, ਸਮੇ” 
“ਮਨ ਕੈ ਕਾਮਿ ਨ ਆਵਈ ਅੰਤੇ ਅਉਸਰ ਬਾਰ। ? 

-ਗਉ ੫. ਬਾਅ ੩੩੪ (257) 
“ਅੰਤ ਕੀ ਬਾਰ ਨਹੀ ਕਛੁ ਤੇਰਾ। ? 

-ਗਉ ਕਬ, ੧੧, ੧":੨ (325) 





3039 


-ਗਉ ੫. ਸੁਖ ੪, ੧:੫ (266) 


-ਭੈਰ ਕਬ, ੯, ੫:੧ (1159) 


-ਗਉ ਕਬ, ਥਿਤੀ ੧੩:੧ (344) 


-ਗਉ ਕਬ, ਥਿਤੀ ੧੩:੧ (344) 


-ਮਾਰੂ ੫, ਸੋਲਾ ੩, ੧੬:੧ (1074) 


ਬਾਰਹਿ- 
“ਜਬ ਤੇ ਸੁਧ ਭਏ ਹੈ ਬਾਰਹਿ ਤਬ ਤੇ ਥਾਨ ਥਿਰੋ । (ਬਾਰਾਂ ਵੰਰੀਆਂ ਦਾ) 
-ਸਾਰ ੫, ੩, ੨੭੨ (1203) 
ਬਾਰੰਤਰਿ ---- ਬਾਰ ਤੇ ਆਉਣ ਵਾਲੀ, ਦਰ ਉਤੇ 
“ਅਬ ਨਾਹਿ ਅਵਰ ਸਰਿ ਕਾਮੁ ਬਾਰੰਤਰਿ ਪੂਰੀ ਪੜੀ। ” 
-ਸਵ ੫, ਕਲ ੯, ੩:੨ (1408) 


“ਸੁਰਤਿ ਮਾਹਿ ਜੋ ਨਿਰਤੇ ਕਰਤੇ ਕਥਾ ਬਾਰਤਾ ਕਹਤੇ । ”” 


-ਆਸਾ ਕਬ, ੧੮, ੧":੨ (480) 


-ਗਉ ੫, ੧੪੩”, ੧":੧ (211) 


ਬਾਰੰਬਾਰ ---- ਫਿਰ ਫਿਰ, ਮੁੜ ਮੁੜ 
“ਸਿਮਰਿ ਸਿਮਰਿ ਨਾਮੁ ਬਾਰੰਬਾਰ। ”” 
-ਗਉ ੫. ਸੁਖ ੨੪, ੨:੯ (295) 


ਹੋਰ ਰੂਪ: 





3040 


-ਸੋਰ ਕਬ, ੭, ੧":੨ (655) 


“ਨਹੀ ਹੋਤ ਕਛੁ ਦੋਉ ਬਾਰਾ । ? 
੍‌੍ -ਗਉ ੫, ਬਾਅ ੧੭:੩ (253) 
(2) ਦੇਰੀ, ਸਮਾਂ 
“ਤਉ ਭਵਜਲ ਤਰਤ ਲਾਵੈ ਬਾਰਾ । ” 
-ਗਉ ਕਬ, ਬਾਅ ੪0:੪ (342) 
(3) ਦਰਵਾਜਾ, ਵੇਖੋ “ਬਾਰ” (1) 
“ਕੁੜ ਕਮਾਵਹਿ ਆਦਮੀ ਬਾਂਧਹਿ ਘਰ ਬਾਰਾ। ” 
੍‌੍ -ਆਸਾ ੧, ਅਸ ੧੩, ੧੨ (418) 


“ਬਾਰਿ ਜਾਉ ਲਖ ਬੇਰੀਆ ਹਰਿ ਸਜਣੁ ਅਗਮ ਅਗਾਹੁ । ” 
-ਮਾਝ ੫, ਬਾਰਾ ੧੧:੭ (135) 
(2) ਵਾੜ 
“ਮਨੁ ਮੰਦਰੁ ਤਨੁ ਸਾਜੀ ਬਾਰਿ। ” 
-ਗਉ ੫. ੮੫, ੧:੧ (180) 
(3) ਮੁੜ ਮੁੜ ਕੇ 
“ਬਾਰਿ ਬਾਰਿ ਜਾਉ ਸੰਤ ਸਦਕੇ । ? 
-ਗਉ ੫. ਬਾਅ ੨੭੭ (255) 
(4) ਦਰਵਾਜ਼ੇ ਤੇ 
“ਛੂਟਨ ਕੋ ਸਹਸਾ ਪਰਿਆ ਮਨ ਬਉਰਾ ਰੇ ਨਾਚਿਓ ਘਰ ਘਰ ਬਾਰਿ। ” 
-ਗਉ ਕਬ, ੫੭, ੨੨ (336) 
(5) ਜੰਗਲ 
“ਬਾਰਿ ਵਿਡਾਨੜੈ ਹੁੰਮਸ ਧੁੰਮਸ ਕੁਕਾ ਪਈਆ ਰਾਹੀ। ” 
੍‌੍ -ਗੂਜ ੫, ਵਾਰ ੧0, ੫, ੧੧ (520) 
(6) ਬਾਰ ਦਾ ਇਲਾਕਾ, ਪੰਜਾਬ ਦੇ ਇਕ ਇਲਾਕੇ ਦਾ ਨਾਂ 
“ਬਨ ਫੂਲੇ ਮੰਝ ਬਾਰਿ ਮੈ ਪਿਰੁ ਘਰਿ ਬਾਹੁੜੈ। ” 
-ਤੁਖਾ ੧, ਬਾਰਾ ੫:੨ (1108) 


(1) ਬਾਲਕ, ਬਚੇ 
-ਸਿਰੀ ੫, ੯੭, ੧੨ (51) 
(2) ਬਚਪਣ, ਬਾਲ ਅਵਸਥਾ 
“ਨਹ ਬਾਰਿਕ ਨਹ ਜੋਬਨੈ ਨਹ ਬਿਰਧੀ ਕਛੁ ਬੰਧੁ। ” 
-ਗਉ ੫, ਬਾਅ ੧੯:੩ (254) 


ਹੋਰ ਰੂਪ: 
ਬਾਰਿਕੁ- 
“ਜਿਉ ਬਾਰਿਕੁ ਪੀ ਖੀਰੁ ਅਘਾਵੈ। ? (ਬੱਚਾ) 


-ਮਾਝ ੫. ੨੧, ੨੯੧ (100) 





3041 


(ਪਾਣੀ ਤੋ” ਪੈਦਾ ਹੋਇਆ) ਕਮਲ 
“ਬਾਰਿਜੁ ਕਰਿ ਦਾਹਿਣੈ ਸਿਧਿ ਸਨਮੁਖ ਮੁਖੁ ਜੋਵੈ । ? 
-ਸਵ ੩, ੯:੧ (1394) 


-ਗਉ ੫, ੧੪੪, ੧":੧ (194) 


“ਨਾਉ ਮੇਰੀ ਖੇਤੀ ਨਾਉ ਮੇਰੀ ਬਾਰੀ। ” 
-ਭੈਰ ਕਬ, ੧, ੧੧ (1157) 
(3) ਵਾਰੀ ਆਈ 
““ੁਨਿ ਅਸਲੇਖੀ ਕੀ ਭਈ ਬਾਰੀ । ”” 
-ਰਾਗ ੧:੫ (1429) 


(1) ਦਰਵਾਜਾ, ਵੇਖੋ ਬਾਰ (1) 
“ਪਿਰ ਕਾਮਹਲੁ ਨ ਪਾਵਈ ਨਾ ਦੀਸੈ ਘਰੁ ਬਾਰੁ। ? 
-ਸਿਰੀ ੩, ੪੬, ੧:੩ (31) 
“ਬਿਨੁ ਗੁਰ ਸਬਦ ਨਹੀ ਘਰੁ ਬਾਰੁ। ” (ਭਾਵ ਹਰੀ ਦੁਆਰਾ) 
-ਰਾਮ ੧, ਅਸ ੬, ੮:੩ (906) 
(2) ਘਰ ਦੀ ਸਮਗਰੀ 
“ਅਵਰਿ ਪੰਚ ਹਮ ਏਕ ਜਨਾ ਕਿਉ ਰਾਖਉ ਘਰ ਬਾਰੁ ਮਨਾ। ” 
-ਗਉ ੧, ੧੪, ੧:੧ (155) 
(3) ਟਿਕਾਣਾ 
“ਸੋ ਢਾਢੀ ਭਾਗਠੁ ਜਿਸੁ ਸਚਾ ਦੁਆਰ ਬਾਰੁ। ? 
-ਰਾਮ ੫. ਵਾਰ, ੧੧੪ (962) 


ਸ਼ਰਾਬ 
“'ਸੁਰਸਰੀ ਸਲਲ ਕ੍ਰਿਤ ਬਾਰੁਨੀ ਰੇ ਸੰਤ ਜਨ ਕਰਤ ਨਹੀ ਪਾਨੰ। ? 
-ਮਾਝ ਰਵਿ, ੧, ੧:੧ (1293) 


“ਬਾਰੂ ਭੀਤਿ ਬਨਾਈ ਰਚਿ ਪਚਿ ਰਹਤ ਨਹੀ ਦਿਨ ਚਾਰਿ। ” 
-ਸੋਰ ੯, ੮, ੧੨੧ (633) 


“ਸਾ ਧਨ ਛੁਟੀ ਮੁਠੀ ਝੂਠਿ ਵਿਧਣੀਆ ਮਿਰਤਕੜ੍ਹਾ ਅੰਛਨੜੇ ਬਾਰੇ। ” 
-ਵਡ ੧, ਛੰਤ ੩, ੫:੨ (580) 


ਹੋਰ ਰੂਪ: 
ਬਾਰੈ- 
“ਤੇ ਭਵਹਿ ਨ ਬਾਰੈ ਬਾਰਾ।  (ਦਰਵਾਜਿਓ) 


-ਮਾਰੂ ਕਬ, ੩, ੯":੨ (1103) 
(2) ਵਾਰ ਦੇਈਏ, ਕੁਰਬਾਨ ਕਰੀਏ 





3042 


“ਰਾਜੁ ਮਾਲੁ ਜੋਬਨੁ ਤਨੁ ਜੀਅਰਾ ਇਨ ਊਪਰਿ ਲੈ ਬਾਰੇ। ” 
-ਧਨਾ ੫, ੪0, ੧:੨ (680) 
“ਲਾਲ ਰੰਗੀ ਲੇ ਪ੍ਰੀਤਮ ਮਨਮੋਹਨ ਤੇਰੇ ਦਰਸਨ ਕਉ ਹਮ ਬਾਰੇ । (ਕੁਰਬਾਨ/ 
ਬਲਿਹਾਰ ਹਾਂ) 
-ਸੂਹੀ ੫, ੬, ੧":੧ (738) 
ਹੋਰ ਰੂਪ: 
ਬਾਰੈ- 
“ਨਮਸਕਾਰ ਡੰਡਉਤਿ ਬੰਦਨਾ ਅਨਿਕ ਬਾਰ ਜਾਉ ਬਾਰੈ। ” (ਵਾਰਨੇ, ਬਲਿਹਾਰ) 
-ਬਿਲਾ ੫, ੮੨, ੧":੨ (820) 
(3) ਬਾਲਕ 
“ਬਾਰੇ ਬੁਢੇ ਤਰੁਨੇ ਭਦੀਆ ਸਭਹੁ ਜਮੁ ਲੈ ਜਈ ਹੈ ਰੇ। ” 
੍‌੍ ੍‌੍ -ਬਿਲਾ ਕਬ, ੧, ੧੧ (855) 
(4) ਬਾਰ ਵਿਚ, ਜੰਗਲ ਵਿਚ 
“ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ । ”” 
-ਤੁਖਾ ੧, ਬਾਰਾ ੮:੪ (1108) 
(1) ਦਰਵਾਜਿਓ, ਵੇਖੋ “ਬਾਰੇ? (1) 
(2) ਬਲਿਹਾਰ, ਵਾਰਨੇ, ਵੇਖੋ “ਬਾਰੇ” (2) 
(3) ਦੁਬਾਰਾ, ਮੁੜਕੇ 
“ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਂਰੈ ਬਾਰ। ”” 
-ਸਲੋ ਕਬ, ੩0:੧ (1366) 


ਹੋਰ ਰੂਪ: 
ਬਾਰੋ- 
“ਸੁਣਿ ਸਾਸਤ ਤੂੰ ਨ ਬੁਝਹੀ ਤਾ ਫਿਰਹਿ ਬਾਰੋ ਬਾਰ। ” 


-ਗੁੂਜ ੩, ੯, ੪:੧ (492) 


(1) ਮੁੜਕੇ, ਦੁਬਾਰਾ, ਪੁੰਨੇਹ, ਵੇਖੋ ਬਾਰੈ (3) 
(2) ਬਾਲਕ, ਬਚਾ 
“ਜਲ ਬਿਹੂਨ ਮੀਨ ਕਤ ਜੀਵਨ ਦੂਧ ਬਿਨਾ ਰਹਨੁ ਕਤ ਬਾਰੋ । ” 
-ਬਿਲਾ ੫, ੧੨੩, ੨੦੧ (829) 


ਬਾਰੋਬਾਰਾ ---- ਮੁੜ ਮੁੜ ਕੇ 
“ਬਿਨੁ ਗੁਰ ਪੂਰੇ ਜਨਮ ਮਰਣੁ ਨ ਰਹਈ ਫਿਰਿ ਆਵਤ ਬਾਰੋਬਾਰਾ। ” 
-ਸੋਰ ੫, ੯, ੧":੨ (611) 


“ਬਾਲ ਬਿਨੋਦ ਚਿੰਦ ਰਸ ਲਾਗਾ ਖਿਨੁ ਖਿਨੁ ਮੋਹਿ ਵਿਆਧੈ । ” 
-ਸਿਰੀ ਬੇਣੀ, ੧, ੨:੧ (93) 
“ਨਾਨਕ ਤੁਮਰੇ ਬਾਲ ਗੁਪਾਲਾ। ” (ਭਾਵ ਸੇਵਕ) 
-ਗਉ ੫. ਬਾਅ ੪੮:੮ (260) 
(2) ਬਚਪਣ/ਬਾਲਪਣ ਦਾ 





3043 


“ਸਤਿਗੁਰੁ ਮਿਤ੍ਰ ਮੇਰਾ ਬਾਲ ਸਖਾਈ। ”” 
-ਮਾਝ ੪, ੧, ੪:੧ (94) 
(3) ਪੁੱਤਰ, ਮੁੰਡਾ 
“ਬਾਲ ਕੰਨਿਆ ਕੌ ਬਾਪੁ ਪਿਆਰਾ ਭਾਈ ਕੌ ਅਤਿ ਭਾਈ। ”? 
-ਸੋਰ ੧, ੩, ੧":੨ (596) 
(4) ਵਾਲਾ, ਕੇਸ 
“ਬੰਕੇ ਬਾਲ ਪਾਗਸਿਰਿ ਡੇਰੀ। ? 
-ਸੋਰ ਰਵਿ, ੬, ੩:੧ (659) 
“ਟਹਲ ਕਰਉ ਤੇਰੇ ਦਾਸ ਕੀ ਪਗ ਝਾਰਉ ਬਾਲ । ”(ਕੇਸਾਂ/ਵਾਲਾਂ ਨਾਲ) 
-ਬਿਲਾ ੫, ੪੧, ੧:੧ (810) 
(5) ਤੱਤੀ ਹਵਾ, ਸੇਕ 
“ਕੰਠਿ ਲਾਇ ਰਾਖੈ ਅਪਨੇ ਕਉ ਤਿਸ ਨੋ ਲਗੈ ਨ ਤਾਤੀ ਬਾਲ। ? 
-ਬਿਲਾ ੫, ੧0੨, ੧੨ (824) 
(6) ਬਲਿਹਾਰ, ਵਾਰਨੇ, ਸਦਕੇ 
“ਤਿਸ ਕਉ ਹਉ ਬਲਿ ਬਲਿ ਬਾਲ। ” 
-ਨਟ ੪, ੯, ੧":੨ (977) 
(7) ਇਸਤ੍ਰੀ, ਬਾਲਾ ਭਾਵ ਮਾਇਆ ਦਾ 
“ਪ੍ਰਭ ਕੀ ਸਰਣਿ ਗਹਤ ਸੁਖੁ ਪਾਈਐ ਕਿਛੁ ਭਉ ਨ ਵਿਆਪੈ ਬਾਲ ਕਾ। ” 
-ਮਾਰੂ ੫, ਸੋਲਾ ੧੩, ੧:੩ (1084) 


“ਮਾਰਵਾੜਿ ਜੈਸੇ ਨੀਰੁ ਬਾਲਹਾ ਬੇਲਿ ਬਾਲਹਾ ਕਰਹਲਾ। ”” 
-ਧਨਾ ਨਾਮ, ੩, ੧:੧ (693) 


“ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਾਲਕ ਬੁਧਿ ਅਚੇਤੁ । ” (ਬਚਿਆਂ 


ਵਾਲੀ) 
-ਸਿਰੀ ੧, ਪਹ ੨, ੧:੧ (75) 
“ਪ੍ਰਭ ਬਾਲਕ ਰਾਖੇ ਆਪੇ। ” (ਬਚੇ ਭਾਵ ਸ੍ਰੀ ਹਰਿਗੋਬਿੰਦ ਜੀ ਨੂੰ) 
-ਸੋਰ ੫, ੭੫, ੧੨ (627) 


ਹੋਰ ਰੂਪ: 


ਬਾਲਕੁ- 
“ਬਾਲਕੁ ਬਿਰਧਿ ਨ ਜਾਣੀਐ ਨਿਹਚਲੁ ਤਿਸੁ ਦਰਵਾਰੁ । ? 
-ਸਿਰੀ ੫, ੮੩, ੨:੩ (47) 

“ਮੇਰੇ ਠਾਕੁਰ ਬਾਲਕੁ ਇਕਤੁ ਘਰਿ ਆਣੁ। ” (ਭਾਵ ਮਨ) 

-ਬਸੰ ੪, ਅਸ ੧, ੧":੧ (1191) 
(2) ਬਚਪਣ 
“ਬਾਲਕ ਬਿਰਧਿ ਨ ਸੁਰਤਿ ਪਰਾਨਿ।” 

-ਆਸਾ ੧, ਅਸ ੬, ੬੧੧ (414) 


ਬਾਲਗੋਪਾਲਾ -- ਪਿਆਰੇ ਬਚੇ 





3044 


“ਮਾਤ ਪਿਤਾ ਸੁਆਮਿ ਸਜਣੁ ਸਭੁ ਜਗਤੁ ਬਾਲਗੋਪਾਲਾ। ”” 
-ਵਡ ੫. ਛੰਤ ੩, ੨:੪ (578) 


-ਸਲੋ ਫਰ, ੭੨੨ (1381) 


ਹੋਰ ਰੂਪ: 
ਬਾਲਣੁ - 
“ਤਨੁ ਤਪੈ ਤਨੂਰ ਜਿਉ ਬਾਲਣੁ ਹਡ ਬਲੰਨਿ। ” 


-ਸਲੋ ਫਰ, ੧੧੯੨ (1384) 
ਬਾਲਤਣਿ ---- ਬਾਲਪਨ, ਬਚਪਨ 


“ਦਾਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ । ” 
-ਮਾਝ ੧, ਵਾਰ ੧ਸ, ੧, ੩:੧ (138) 


“ਬਾਰਹ ਬਰਸ ਬਾਲਪਨ ਬੀਤੇ ਬੀਸ ਬਰਸ ਕਛੁ ਤਪੁ ਨ ਕੀਓ।” 
-ਆਸਾ ਕਬ, ੧੫, ੧੧ (479) 
ਹੋਰ ਰੂਪ: 
ਬਾਲਪਨੁ- 
“ਤਰਨਾਪੋ ਬਿਖਿਅਨ ਸਿਉ ਖੋਇਓ ਬਾਲਪਨੁ ਅਗਿਆਨਾ। ”” 
-ਰਾਮ ੯, ੩, ੧:੧ (902) 
(1) ਬਾਲਕਮਤ, ਨਾਦਾਨੀ, ਮਾਸੂਮੀਅਤ 
“ਪਾਇਓ ਬਾਲਬੁਧਿ ਸੁਖੁ ਰੇ। ” 
-ਗਉ ੫. ੧੫੯", ੧":੧ (214) 
(2) ਭੋਲਾ, ਮਾਸੂਮ, ਬਾਲ ਬੁੱਧੀ ਵਾਲੇ 
“ਬਾਲਬੁਧਿ ਪੂਰਨ ਸੁਖਦਾਤਾ ਨਾਨਕ ਹਰਿ ਹਰਿ ਟੇਕ। ”” 
-ਟੋਡੀ ੫, ੧੩, ੨:੨ (714) 
ਬਾਲਮੀਕਹਿ--- ਬਾਲਮੀਕ (ਇਕ ਰਿਸ਼ੀ) ਵਲ 
“ਕਾਹੇ ਨ ਬਾਲਮੀਕਹਿ ਦੇਖ।” 
-ਕੇਦਾ ਰਵਿ, ੧, ੧":੧ (1124) 
ਬਾਲਮੀਕੁ ---- ਇਕ ਰਿਸ਼ੀ ਜਿਸ ਦੀ ਰਚਨਾ “ਰਮਾਇਨ” ਬਹੁਤ ਪ੍ਰਸਿੱਧ ਹੈ ਪਹਿਲਾਂ ਇਕ ਡਾਕੂ ਅਥਵਾ 
ਧਾੜ ਵੀ ਰਾਹ ਮਾਰ ਸੀ। 
“ਧੰਨਾ ਜਟੁ ਬਾਲਮੀਕੁ ਬਟਵਾਰਾ ਗੁਰਮੁਖਿ ਪਾਰਿ ਪਇਆ। ”? 
-ਮਾਰੂ ੪, ੨, ੧":੨ (995) 
ਹੋਰ ਰੂਪ: 
ਬਾਲਮੀਕੈ- 
ਦੇ ਕੈ ਹੋਆ ਸਾਧਸੰਗੁ। ” (ਬਾਲਮੀਕ ਨੂੰ) 





3045 


-ਬਸੰ ੫, ਅਸ ੧, ੧:੩ (1192) 


ਬਾਲੜੀਏ ---- (1) ਕੰਨਿਆ/ਬਾਲੜੀ ਨੇ 
“ਵਰੁ ਪਾਇਅੜਾ ਬਾਲੜੀਏ ਆਸਾ ਮਨਸਾ ਪੂਰੀ ਰਾਮ। ” 
-ਸੂਹੀ ੧, ਛੰਤ ੩, ੩:੧ (765) 
(2) ਹੇ ਬਾਲੜੀ (ਇਆਣੀ) ਇਸਤ੍ਰੀਦੇ 
“ਸਤਿ ਗੁਰੁ ਸੇਵਿ ਧਨ ਬਾਲੜੀਏ ਹਰਿ ਵਰੁ ਪਾਵਹਿ ਸੋਈ ਰਾਮ। ? 
-ਸੂਹੀ ੩, ਛੰਤ ੪, ੨:੧ (770) 


“ਘਰ ਹੀ ਮਹਿ ਪ੍ਰੀਤਮੁ ਸਦਾ ਹੈ ਬਾਲਾ। ”” 
-ਮਾਝ ੫, ਅਸ ੨੮, ੨੨ (126) 
“ਸਰਬ ਨਿਰੰਤਰਿ ਪ੍ਰੀਤਮੁ ਬਾਲਾ। ”” 
-ਗਉ ੧, ਅਸ ੫, ੪:੨ (223) 
(2) ਜਵਾਨ ਇਸਤ੍ਹੀ 
“ਜਿਉ ਮੋਹਿਓ ਉਨਿ ਮੋਹਨੀ ਬਾਲਾ ਉਸ ਤੇ ਘਟੈ ਨਾਹੀ ਰੁਚ ਚਸੂਆ। (ਭਾਵ 
ਮਾਇਆ) 
-ਗਉ ੫, ੧੨੭", ੩:੨ (206) 
(3) ਬਚਿਆਂ ਨੂੰ ਬਾਲਕਾਂ ਨੂੰ 
“ਤੁਮ ਸੁਖਦਾਈ ਪੁਰਖ ਬਿਧਾਤੇ ਤੁਮ ਰਾਖਹੁ ਅਪੁਨੇ ਬਾਲਾ। ” 
-ਸੋਰ ੫, ੧੭, ੩੧੨ (613) 


“ਨਾ ਇਹੁ ਬੂਢਾ ਨਾ ਇਹੁ ਬਾਲਾ। ” (ਬਾਲਕ) 


-ਗੋਂਡ ੫, ੨੧, ੧:੧ (868) 
(4) ਵਾਲਾ 
“ਪਿਰੁ ਰਲੀਆਲਾ ਜੋਬਨਿ ਬਾਲਾ ਤਿਸੁ ਰਾਵੇ ਰੰਗਿ ਰਾਤੀ। ”” 
-ਧਨਾ ੧, ਛੰਤ ੩, ੫:੪ (689) 
(5) ਬਾਲ ਅਵਸਥਾ ਵਾਲਾ 
“ਓਹੁ ਨ ਬਾਲਾ ਬੂਢਾ ਭਾਈ। ” 
-ਆਸਾ ੫, ੩੩, ੧":੨ (378) 
“ਥਰਹਰ ਕੰਪੈ ਬਾਲਾ ਜੀਉ। ”! (ਅੰਵਾਣਾ ਦਿਲ) 
-ਸੂਹੀ ਕਬ, ੨, ੧:੧ (792) 
(ਮਹਾਨ ਕੋਸ਼ ਇਸ ਦੇ ਅਰਥ “ਜੁਆਨ ਇਸਤ੍ਰੀ” ਕਰਦਾ ਹੈ) 
(6) ਬਾਲਕ ਵਿਦਿਆਰਥੀ ਭਾਵ ਜਗਿਆਸੂ 
“ਕਹੰਤ ਬੇਦਾ ਗੁਣੰਤ ਗੁਨੀਆ ਸੁਣੰਤ ਬਾਲਾ ਬਹੁ ਬਿਧਿ ਪ੍ਰਕਾਰਾ। ? 
-ਸਸ ੫. ੧੪੧੧ (1355) 


ਬਾਲਿਆ ---- ਜਗਾਇਆਂ, ਪੁਰਜਵਲਤ ਕੀਤਾ 
“ਗੁਰ ਸਾਖੀ ਜੋਤਿ ਜਗਾਇ ਦੀਵਾ ਬਾਲਿਆ। ”? 
-ਮਲਾ ੧, ਵਾਰ ੧੪:੪ (1284) 


“ਮੇਰੇ ਸਤਿਗੁਰ ਅਪਨੇ ਬਾਲਿਕ ਰਾਖਹੁ ਲੀਲਾ ਧਾਰਿ। ” 





3046 


-ਆਸਾ ੫, ੩੭, ੧":੧ (379) 


-ਬਿਲਾ ੫, ੮੬, ੧:੧ (821) 


“ਪੰਥੁ ਦਸਾਵਾ ਨਿਤ ਖੜੀ ਮੁੰਧ ਜੋਬਨਿ ਬਾਲੀ ਰਾਮ ਰਾਜੇ। ”” 
(ਮਹਾਨ ਕੋਸ਼ ਇਥੇ ਅਰਥ ਵਾਲੀ ਕਰਦੇ ਹਨ) 
-ਆਸਾ ੪, ਛੰਤ ੧੬, ੨:੧ (449) 
“ਇਆਣੀ ਬਾਲੀ ਕਿਆ ਕਰੇ ਜਾ ਧਨ ਕੰਤ ਨ ਭਾਵੈ । ” 
-ਤਿਲੰ ੧, ੪, ੨੧ (722) 
(2) ਬਾਲ ਅਵਸਥਾ ਵਾਲੀ 
“ਧਨ ਬਾਲੀ ਭੋਲੀ ਪਿਰੁ ਸਹਜਿ ਰਾਂਵੈ ਮਿਲਿਆ ਕਰਮ ਬਿਧਾਤਾ। ” 
-ਵਡ ੩, ਛੰਤ ੧, ੨:੪ (568) 
“ਸਾ ਧਨ ਬਾਲੀ ਧੁਰਿ ਮੇਲੀ ਮੇਰੈ ਪ੍ਰਭਿ ਆਪਿ ਮਿਲਾਈ ਰਾਮ। ” 
-ਸੂਹੀ ੩, ਛੰਤ ੪, ੪:੧ (770) 
(3) ਲੜਕੀ 
“ਮਾਇ ਨਿਰਾਸੀ ਰੋਇ ਵਿਛੁੰਨੀ ਬਾਲੀ ਬਾਲੈ ਹੇਤੇ । ” 
-ਸੂਹੀ ੧, ਛੰਤ ੧, ੩:੫ (763) 


-ਸਿਰੀ ੩, ੬੪, ੨੪ (39) 
“ਜੈਸੇ ਮਾਤ ਪਿਤਾ ਬਿਨੁ ਬਾਲੁ ਨ ਹੋਈ। ”” 


-ਗੋਡ ਕਬ, ੯, ੩:੧ (873) 


-ਗਉ ੫, ੧੪੨”, ੩:੨ (211) 


“ਨਿਰਧਨ ਕਉ ਧਨੁ ਅੰਧੁਲੇ ਕਉ ਟਿਕ ਮਾਤ ਦੂਧੁ ਜੈਸੇ ਬਾਲੇ। ” 
-ਧਨਾ ੫, ੩੨, ੨੧ (679) 


(2) ਜਗਾਵੇ 
“ਐਸਾ ਦੀਵਾ ਬਾਲੇ ਕੋਇ। ? 
-ਰਾਮ ੧, ੭, ੪੨੫ (878) 
(3) ਬਾਲਕੇ, ਲੜਕੇ 
“ਕਹ ਬੈਸਹੁ ਕਹ ਰਹੀਐ ਬਾਲੇ ਕਹ ਆਵਹੁ ਕਹ ਜਾਹੋ । ”” 
-ਰਾਮ ੧, ਸਿਗੋ ੨:੩ (938) 





3047 


“ਮਾਇ ਨਿਰਾਸੀ ਰੋਇ ਵਿਛੁੰਨੀ ਬਾਲੀ ਬਾਲੈ ਹੇਤੇ । ” 
-ਸੂਹੀ ੧, ਛੰਤ ੧, ੩:੫ (763) 


(1) ਬਵੰਜਾ, ਗਿਣਤੀ ਦੀ ਇਕ ਇਕਾਈ 
“ਬਾਵਨ ਅਛਰ ਲੋਕ ਤ੍ਰੈ ਸਭੁ ਕਛੁ ਇਨ ਹੀ ਮਾਹਿ। ? 
-ਗਉ ਕਬ, ਬਾਅ ੧:੧ (340) 
(2) ਬਉਣਾ 
“ਬਾਵਨ ਰੂਪੁ ਕੀਆ ਤੁਧੁ ਕਰਤੇ ਸਭ ਹੀ ਸੇਤੀ ਹੈ ਚੰਗਾ। ” 
-ਮਾਰੂ ੫, ੧੧, ੩:੩ (1082) 
(3) ਚਿਟਾ ਚੰਦਨ ਜੋ ਸੁਗੰਧੀ ਵਾਲਾ ਹੁੰਦਾ ਹੈ 
“ਬਾਵਨ ਬੀਖੁ ਬਾਨੈ ਬੀਖੇ ਬਾਸੁ ਤੇ ਸੁਖ ਲਾਗਿਲਾ। ”” 
ਤੇ -ਪੂਭਾ ਨਾਮ, ੨, ੨੧ (1351) 
“ਨਹ ਸੀਤਲੰ ਚੰਦਰ ਦੇਵਹ ਨਹ ਸੀਤਲੰ ਬਾਵਨ ਚੰਦਨਹ । ” (ਚਿੱਟਾ) 
-ਸਸ ੫, ੩੯੯੧ (1357) 
ਬਾਉਲਾ, ਝੱਲਾ, ਕਮਲਾ 
“ਉਰਝਿ ਰਹਿਓ ਰੇ ਬਾਵਰ ਗਾਵਰ ਜਿਉ ਕਿਰਖੈ ਹਰਿਆਇਓ ਪਸੂਆ। ” 
-ਗਉ ੫. ੧੨੭", ੧":੨ (206) 
“ਬਾਵਰ ਸੋਇ ਰਹੇ। ? (ਝਲੇ ਲੋਕ) 
-ਆਸਾ ੫. ੧੪੨, ੧":੧ (406) 
ਹੋਰ ਰੂਪ: 
ਬਾਵਰਾ- 
“ਕਬੀਰ ਗੂੰਗਾ ਹੂਆ ਬਾਵਰਾ ਬਹਰਾ ਹੂਆ ਕਾਨ। ”(ਝੱਲਾ) 
-ਸਲੋ ਕਬ, ੧੯੩੦੧ (1374) 
ਬਾਵਰਿਆ- 
“ਕਹਿ ਕਬੀਰ ਨਰ ਤਿਸਹਿ ਧਿਆਵਹੁ ਬਾਵਰਿਆ ਸੰਸਾਰਾ। ”(ਝਲਿਆ) 
-ਆਸਾ ਕਬ, ੩੭, ੪:੨ (485) 
ਬਾਵਰੀ- 
“ਸਾਸੁ ਦਿਵਾਨੀ ਬਾਵਰੀ ਸਿਰ ਤੇ ਸੰਕ ਟਲੀ। (ਝੱਲੀ) 
-ਰਾਮ ੧, ਓਅੰ ੧੨੨ (931) 


ਬਾਵਰੁ- 
“ਤਬ ਇਹੁ ਬਾਵਰੁ ਫਿਰਤ ਬਿਗਾਨਾ। ” (ਝਲਾ, ਬਉਲਾ, ਬੇਸਮਝ) 

-ਗਉ ੫, ਅਸ ੧, ੧:੨ (235) 
ਬਾਵਰੇ- 
“ਸੁਣਿ ਮਨ ਭੂਲੇ ਬਾਵਰੇ ਗੁਰ ਕੀ ਚਰਣੀ ਲਾਗੁ । ” (ਝੱਲੇ/ਕਮਲੇ, ਘਟ ਸਮਝ 
ਵਾਲਾ, ਬੇਸਮਝ) 

-ਸਿਰੀ ੧, ਅਸ ੮, ੧੧ (57) 


ਬਾਵਰੋ- 
“ਅਦਿ ਮਾਦਿਆ ਕੈ ਭਇਓ ਬਾਵਰੋ ਹਰਿ ਜਸੁ ਨਹਿ ਉਚਰੈ । (ਪਾਗਲ) 





3048 


-ਦੇਵ ੯, ੧, ੧:੧ (536) 


-ਦੇਵ ੪, ੩, ੧:੧ (527) 
ਹੋਰ ਰੂਪ: 
ਬਾਵਲਾ- 
“ਜਾ ਕੈ ਘਰਿ ਈਸਰੁ ਬਾਵਲਾ ਜਗਤ ਗੁਰੂ ਤਤ ਸਾਰਖਾ ਗਿਆਨੁ ਭਾਖੀਲੇ। ” 
(ਝੱਲਾ ਜਿਹਾ) 
-ਮਲਾ ਨਾਮ, ੧, ੨:੨ (1292) 


ਬਾਵਲਿ- 
“ਬਾਵਲਿ ਹੋਈ ਸੋ ਸਹੁ ਲੋਰਉ। ” (ਝੱਲੀ) 


-ਸੂਹੀ ਫਰ, ੧, ੧:੨ (794) 
ਬਾਵਲੀ- 
“ਤੂ ਕਾਇ ਗਰਬਹਿ ਬਾਵਲੀ। (ਹੇ ਝਲੀ ਏ) 
-ਬਸੰ ਰਵਿ, ੧, ੧":੧ (1196) 
ਬਾਵਲੇ- 
“ਏ ਮਨ ਮੇਰੇ ਬਾਵਲੇ ਹਰਿ ਰਸੁ ਚਖਿ ਸਾਦੁ ਪਾਇ। ” (ਬੇਸਮਝ ਬੌਰੇ) 
-ਆਸਾ ੩, ਅਸ ੩੭, ੧੯੧ (430) 


“-ਰਿਧਿ ਬਸੈ ਬਾਂਵਾਂਗਿ ਜੁਤੀਨਿ ਲੋਕਾਂਤਰ ਮੋਹੈ । ”” 
-ਸਵ ੩, ੯:੨ (1394) 


“ਤਜਿ ਬਾਵੇ ਦਾਹਨੇ ਬਿਕਾਰਾ ਹਰਿ ਪਦੁ ਦ੍ਰਿਤੁ ਕਰਿ ਰਹੀਐ। ”? 
-ਗਉ ਕਬ, ੫੧, ੪:੧ (334) 


-ਰਾਮ ਕਬ, ੬, ੧:੨ (970) 


ਬਿਉਹਾਰ ---- (1) ਕੰਮ ਕਾਜ, ਕਰਮ 
“ਆਚਾਰ ਬਿਉਹਾਰ ਬਿਆਪਤ ਇਹ ਜਾਤਿ। ” 
-ਗਉ ੫, ੮੮, ੪:੩ (182) 
“ਹੁਕਮੇ ਊਚ ਨੀਚ ਬਿਉਹਾਰ। ” (ਵਰਤਾਰਾ, ਵਤੀਰਾ) 
-ਗਉ ੫. ਸੁਖ ੧੧, ੧:੭ (277) 
“ਪੁਤ ਮਿਤ ਬਿਉਹਾਰ ਬਨਿਤਾ ਏਹ ਕਰਤ ਬਿਹਾਵਏ। (ਕੰਮ ਕਾਜ, ਧੰਧੇ) 





3049 


-ਜੈਤ ੫, ਛੰਤ ੩, ੧:੪ (704) 


-ਗਉ ੫. ਸੁਖ ੧੪, ੨:੨ (28) 


“ਲੋਚਾ ਸਮਸਰਿ ਇਹੁ ਬਿਉਹਾਰਾ। ” (ਵਿਹਾਰ) 


-ਗਉ ਕਬ, ੧੮, ੩:੩ (327) 
ਬਿਉਹਾਰਿ- 
“ਸਾਂਤਿ ਸੂਖ ਨ ਸਹਜ ਉਪਜੈ ਇਹੈ ਇਸੁ ਬਿਉਹਾਰਿ। ” 
-ਸਾਰ ੫, ੧0੭, ੧੧੧ (1225) 
(3) ਧੰਧਾ, ਉਪਜੀਵਕਾ ਦਾ ਸਾਧਨ 
“ਪੰਡਿਤ ਲੋਗਹ ਕਉ ਬਿਉਹਾਰ । ” 
-ਗਉ ਕਬ, ਬਾਅ ੪੫:੫ (343) 
(1) ਵਿਹਾਰ ਕਰਨ ਵਾਲਾ 
“ਨਾਮ ਰਤਨ ਕੋ ਕੋ ਬਿਉਹਾਰੀ । ” 
-ਗਉ ੫. ੮੫, ੧":੧ (181) 
“ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ । (ਸੌਦੇ ਬਾਜ਼) 
-ਗੂਜ ੫, ੨, ੧%:੨ (495) 
“ਤੂ ਨੇਤ੍ਰੀ ਦੇਖਿ ਚਲਿਆ ਮਾਇਆ ਬਿਉਹਾਰੀ ਰਾਮ। ”” 
-ਬਿਹਾ ੫. ਛੰਤ ੯, ੧:੨ (547) 
(2) ਕਰਮ ਕਰਨ ਵਾਲਾ 
“ਜਿਹ ਪ੍ਰਸਾਦਿ ਤੂੰ ਆਚਾਰ ਬਿਉਹਾਰੀ। ” 
-ਗਉ ੫. ਸੁਖ ੬, ੫:੩ (270) 
“ਕਈ ਕੋਟਿ ਆਚਾਰ ਬਿਉਹਾਰੀ। ” (ਭਾਵ ਕਰਮ ਕਾਂਡੀ) 
-ਗਉ ੫. ਸੁਖ ੧0, ੧੨ (275) 


(1) ਵਿਹਾਰ, ਵਣਜ 
“ਨਾਮੋ ਧਨੂ ਨਾਮੋ ਬਿਉਹਾਰੁ । ? 

-ਗਉ ੫, ੧੧੮, ੧:੨ (189) 
ਹੋਰ ਰੂਪ: 
“ਰਾਮ ਨਾਮ ਸਿਉ ਕਰਿ ਬਿਉਹਾਰੋ । ”” 

-ਗਉ ੫. ਬਾਅ ੨੫੨ (255) 
(2) ਕਰਮ, ਕੰਮ 
“ਜਿਉ ਨਲਨੀ ਸੂਅਟਾ ਗਹਿਓ ਮਨ ਬਉਰਾ ਰੇ ਮਾਯਾ ਇਹੁ ਬਿਉਹਾਰੁ । ” 

-ਗਉ ਕਬ, ੫੭, ੩:੧ (336) 
(3) ਵਰਤਾਰਾ 
“ਇਹ ਬਿਧਿ ਕੋ ਬਿਉਹਾਰ ਬਨਿਓ ਹੈ ਜਾ ਸਿਉ ਨੇਹੁ ਲਗਾਇਓ। ”” 





3050 


-ਸੋਰ ੯, ੧੨, ੩:੧ (634) 
(4) ਕੰਮ ਕਾਜ, ਕਾਰ ਵਿਹਾਰ 
“ਜੀਵਤ ਲਉ ਬਿਉਹਾਰ ਹੈ ਜਗ ਕਉ ਤੁਮ ਜਾਨਉ। ” 
-ਤਿਲੰ ੯, ੨, ੨:੧ (727) 
(5) ਲੈਣ ਦੇਣ 
“ਕਲਿ ਕਲੇਸ ਨ ਕਛੂ ਬਿਆਪੈ ਸੰਤਸੰਗਿ ਬਿਉਹਾਰੁ । ? 
ਰਹ -ਕੇਦਾ ੫, ੧੨, ੧":੨ (1121) 


“ਵਡਭਾਗੀ ਮੇਰਾ ਪ੍ਰਭੁ ਮਿਲੈ ਤਾਂ ਉਤਰਹਿ ਸਭਿ ਬਿਓਗ । ”” 
-ਮਾਝ ੫, ਬਾਰਾ ੯:੭ (135) 

ਹੋਰ ਰੂਪ: 
ਬਿਓਗੰ- 
“ਰੋਗ ਸੋਗ ਬਿਓਗੰ ਨਾਨਕ ਸੁਖ ਨ ਸੁਪਨਹ। ”? 

-ਗਾਥਾ ੫, ੨੪੨੨ (1361) 

ਬਿਓਗਨੀ ---- ਵਿਯੋਗ, ਵਿਛੋੜੇ ਕਾਰਨ ਉਪਜਿਆ ਦੁੱਖ 

“ਸਦਾ ਅਨੰਦੁ ਗੁਰੁ ਪੂਰਾ ਪਾਇਆ ਤਉ ਉਤਰੀ ਸਗਲ ਬਿਓਗਨੀ । ”” 

-ਰਾਮ ੫, ੩, ੧:੨ (883) 


“ਹਰਿ ਕੇ ਬਿਓਗਿ ਕੈਸੇ ਜੀਅਉ ਮੇਰੀ ਮਾਈ। ”” 

-ਗਉ ਕਬ, ੩੯, ੧":੨ (331) 
(1) ਵਿਛੋੜੇ, ਵਿਯੋਗ ਨਾਲ/ਸਦਕਾ 
“ਰਤ ਨ ਸੋਗ ਬਿਓਗੀ। ”? 

-ਗਉ ਕਬ, ੫੩, ੧":੨ (334) 
(ਮਹਾਨਕੋਸ਼ ਇਸਦੇ ਅਰਥ ਵਿਛੋੜੇ ਨਾਲ ਕਰਦਾ ਹੈ) 
(2) ਬਿਰਹੀ 
“ਰਾਮ ਬਿਉਗੀ ਨਾ ਜੀਐ ਜੀਐ ਤ ਬਉਰਾ ਹੋਇ। ”” 

-ਸਲੋ ਕਬ, ੭੬੨ (1368) 


“ਹਰਿ ਨਾਮੁ ਜਪਤ ਕਛੁ ਨਹਿ ਬਿਓਗਿ। (ਵਿਛੋੜੇ ਦਾ ਦੁਖ/ ਉਦਾਸੀ) 
-ਗਉ ੫. ਸੁਖ ੨, ੬:੮ (265) 


“ਤੇਰੀ ਭਗਤਿ ਤੇਰੀ ਭਗਤਿ ਭੰਡਾਰ ਜੀ ਭਰੇ ਬਿਅੰਤ ਬੇਅੰਤਾ। ” 
-ਆਸਾ ੪, ਸੋਪੁ ੧, ੪:੧ (11) 
“ਗੁਣ ਬਿਅੰਤ ਕੀਮਤਿ ਨਹੀ ਪਾਇ। ” 
-ਗਉ ੫. ਸੁਖ ੧੮, ੪:੯ (287) 


ਹੋਰ ਰੂਪ: 





3051 


ਬਿਅੰਤੁ- 
“ਤੂ ਬਿਅੰਤੁ ਅਵਿਗਤੁ ਅਗੋਚਰੁ ਇਹੁ ਸਭੁ ਤੇਰਾ ਆਕਾਰੁ । ” 
-ਆਸਾ ੫, ੩੭, ੧੯੧ (379) 


“ਤੁਟੜੀਆ ਸਾ ਪ੍ਰੀਤਿ ਜੋ ਲਾਈ ਬਿਅੰਨ ਸਿਉ। ” 
-ਜੈਤ ੫, ਵਾਰ ੪ਸ, ੫, ੨੧ (706) 
ਹੋਰ ਰੂਪ: 
ਬਿਅੰਨਿ- 
“ਨਾਨਕ ਸੇ ਅਖੜੀਆਂ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ। (ਹੋਰ ਹਨ) 
-ਵਡ ੫. ਛੰਤ ੨, ੨ਸ:੨ (577) 
ਬਿਅਫਤਮ --- (ਫਾ. ਬੇਯਫਤਮ) ਡਿਗਪਿਆ 
“ਆਖਿਰ ਬਿਅਫਤਮ ਕਸ ਨ ਦਾਰਦ ਚੂੰ ਸਵਦ ਤਕਬੀਰ। ”” 
-ਤਿਲੰ ੧, ੧, ੨੨ (721) 


-ਸਿਰੀ ੩, ੩੧, ੩:੨ (25) 


-ਆਸਾ ਕਬ, ੨੨, ੨੧ (481) 


“ਨਾਰਦ ਮੁਨਿ ਜਨ ਸੁਕ ਬਿਆਸ ਜਸੁ ਗਾਵਤ ਗੋਬਿੰਦ । ”” 
-ਗਉ ੫, ਥਿਤੀ ੬:੩ (298) 
“ਬਿਆਸ ਮਹਿ ਲੇਖੀਐ ਸਨਕ ਮਹਿ ਪੇਖੀਐ ਨਾਮ ਕੀ ਨਾਮਨਾ ਸਪਤ ਦੀਪਾ 
(ਬਿਆਸ ਰਿਖੀ ਦੀਆਂ ਲਿਖਤਾਂ) 
-ਮਲਾ ਰਵਿ, ੨, ੧:੨ (1293) 
ਹੋਰ ਰੂਪ: 
ਬਿਆਸਾ- 
“ਬ੍ਰਹਮ ਕਮਲ ਪੁਤੁ ਮੀਨ ਬਿਆਸਾ ਤਪੁ ਤਾਪਨ ਪੂਜ ਕਰਾਵੈਗੋ । ” 
-ਕਾਨ ੪, ਅਸ ੨, ੬੧ (1309) 


ਬਿਆਸਿ- 
“ਰਾਜਾ ਜਨਮੇਜਾ ਦੇ ਮਤਾ) ਬਰਜਿ ਬਿਆਸਿ ਪੜ੍ਹਾਇਆ। (ਬਿਆਸ ਨੂੰ) 
-ਪ੍ਰਭ ੧, ਅਸ ੪, ੪:੧ (1344) 


ਬਿਆਸੁ- 
“ਬੇਦੁ ਪੁਕਾਰੇ ਵਾਚੀਐ ਬਾਣੀ ਬ੍ਰਹਮ ਬਿਆਸੁ। ” 
-ਸਿਰੀ ੧, ਅਸ ੭, ੬:੧ (57) 





3052 


“ਕਹਿ ਕਬੀਰ ਮੋਹਿ ਬਿਆਹਿ ਚਲੇ ਹੈ ਪੁਰਖ ਏਕ ਭਗਵਾਨਾ । ? 
-ਆਸਾ ਕਬ, ੨੪, ੩:੨ (482) 


ਬਿਆਕਰਣ--- ਜਿਸ ਤੋ ਸ਼ਬਦਾਂ ਦੇ ਅਰਥ ਤੇ ਉਨ੍ਹਾਂ ਦਾ ਸ਼ੁਧ ਸਰੂਪ ਜਾਣਿਆ ਜਾਵੇ। 
“ਪੁਸਤਕ ਪਾਠ ਬਿਆਕਰਣ ਵਖਾਣੈ ਸੰਧਿਆ ਕਰਮ ਤਿਕਾਲਕਰੈ । ”” 
-ਭੈਰ ੧, ੮, ੨:੧ (1127) 
ਬਿਆ ਕਰਨਾ-- ਵਿਆਕਰਣ, ਗਰਾਮਰ 
“ਆਗਮ ਨਿਰਗਮ ਜੋਤਿਕ ਜਾਨਹਿ ਬਹੁ ਬਹੁ ਬਿਆਕਰਨਾ। ”” 


-ਆਸਾ ਕਬ, ੫. ੨੧ (476) 


-ਬਸੰ ਕਬ, ੬, ੧":੨ (1195) 


-ਗਉ ੫. ੧੭੧, ੩:੨ (200) 
“ਲਾਲਚ ਝੂਠ ਬਿਖੈ ਬਿਆਧਿ ਇਆ ਦੇਹੀ ਮਹਿ ਬਾਸ। ”(ਰੋਗਾਂ ਦਾ) 
-ਗਉ ੫. ਬਾਅ ੪੫ਸ:੧ (259) 
“ਸਗਲ ਬਿਆਧਿ ਮਨ ਤੇ ਖੈ ਨਸੇ। ? 
-ਗਉ ੫. ਸੁਖ ੧੮, ੭:੬ (287) 
(ਮਹਾਨਕੋਸ਼ ਅਰਥ ਸੰਤਾਪ ਦੁਖ ਕਰਦਾ ਹੈ) 
“ਆਧਿ ਬਿਆਧਿ ਉਪਾਧਿ ਰਸ ਕਬਹੂ ਤੂਟੈ ਤਾਪ। ” (ਸਰੀਰ ਦੇ ਰੋਗ, ਤਪ ਫੋੜਾ 
ਆਦਿ। 
-ਗਵੁ ੫, ਥਿਤੀ ੩:੫ (297) 
(2) ਸ਼ਿਕਾਰੀ 
“ਤਾਰੀਲੇ ਗਨਿਕਾ ਬਿਨੁ ਰੂਪ ਕੁਬਿਜਾ ਬਿਆਧਿ ਅਜਾਮਲੁ ਤਾਰੀਅਲੇ। । ” 
- ਗਉ ਨਾਮ, ੧, ੧੧ (345) 
(3) ਨੁਕਸ, ਘਾਟ 
“ਕਾਹੂ ਮਹਿ ਮੋਤੀ ਮੁਕਤਾਹਲ ਕਾਹੂ ਬਿਆਧਿ ਲਗਾਈ। ”” 
-ਆਸਾ ਕਬ, ੧੬, ੨੨ (479) 
(ਮਹਾਨਕੋਸ਼ ਅਰਥ ਕਲੰਕ ਕਰਦਾ ਹੈ 


“ਮਹਾ ਬਜਰ ਬਿਖ ਬਿਆਧੀ ਸਿਰ ਉਠਾਈ ਪੋਟ। ” 
-ਸਾਰ ੫, ੧0੪, ੧:੧ (1224) 


“ਮੂਲੁ ਬਿਆਧੀ ਬਿਆਪਸਿ ਲੋਭਾ। ” (ਦੁਖਾਂ ਦਾ) 


-ਗਉ ੫, ੮੮, ੧:੪ (182) 
ਬਿਆਪਈ --- ਲਗੇਗਾ 
“ਕਾਰਾ ਤੁਝੈ ਨ ਬਿਆਪਈ ਨਾਨਕ ਮਿਟੈ ਉਪਾਧਿ। ” 
-ਗਉ ੫. ਬਾਅ ੨੫ਸ:੨ (255) 





3053 


ਬਿਆਪਸਿ --- ਲਗਦੀ ਹੈ, ਪ੍ਰਭਾਵਿਤ ਕਰਦੀ ਹੈ 
“ਮੂਲੁ ਬਿਆਧੀ ਬਿਆਪਸਿ ਲੋਭਾ। ” 


-ਗਉ ੫, ੮੮, ੧:੪ (182) 


ਬਿਆਪਹਿ --- ਲਗਦੀ 
“ਧੰਧੇ ਕਹਾ ਬਿਆਪਹਿ ਤਾਹੂ। ” 
-ਗਉ ੫. ਬਾਅ ੪:੫ (251) 


ਬਿਆਪਕ ---- ਫੈਲਿਆ ਹੋਇਆ, ਭਰਪੂਰ 
“ਏਕ ਅਨੇਕ ਬਿਆਪਕ ਪੂਰਕ ਜਤ ਦੇਖਉ ਤਤ ਸੋਈ। ” 
-ਆਸਾ ਨਾਮ, ੧, ੧੧ (485) 


ਬਿਆਪਣਹ --- ਲਗਦਾ, ਮੋ'ਹਦਾ 
“ਹਰਿ ਨਾਮ ਗੁਣ ਰਮਣੰ ਨਾਨਕ ਸੰਸਾਰ ਸਾਗਰ ਨਹ ਬਿਆਪਣਹ। ” 
-ਗਾਥਾ ੫, ੯:੨ (1360) 


ਬਿਆਪਤ ---- (1) ਲਗਦੀ ਹੈ, ਪ੍ਰਭਾਵਤ ਕਰਦੀ ਹੈ, ਅਸਰ ਪਾਉਂਦੀ ਹੈ 
“ਬਿਆਪਤ ਹਰਖ ਸੋਗ ਬਿਸਥਾਰ। ”? 
-ਗਉ ੫, ੮੮, ੧:੧ (181) 
“ਸੰਸੈ ਭਰਮੁ ਨਹੀ ਕਛੁ ਬਿਆਪਤ। ”! (ਲਗਦੇ ਭਾਵ ਪੈਦੇ) 
-ਗਉ ੫. ਬਾਅ ੩੫ (250) 
“ਮਰੈ ਨ ਆਵੈ ਨ ਜਾਇ ਬਿਨਸੈ ਬਿਆਪਤ ਉਸਨ ਨ ਸੀਤ। ”” (ਲਗਣਾ, ਪੋਹਣਾ) 
-ਮਾਰੂ ੫. ੨੬, ੧੨ (1006) 
(2) ਵਿਆਪਕ, ਵਿਦਮਾਨ, ਪਸਰਿਆ/ਫੈਲਿਆ ਹੋਇਆ 
“ਚਾਰਿ ਕੁੰਟਿ ਚਉਦਹ ਭਵਨ ਸਗਲ ਬਿਆਪਤ ਰਾਮ। ”” 
-ਗਉ ੫, ਥਿਤੀ ੧੪ਸ:੧ (299) 
(3) ਹਾਵੀ ਹੋਣਾ, ਦਬਾਉਣਾ 
“ਮਨਹਿ ਬਿਆਪਤ ਅਨਿਕ ਤਰੰਗਾ। ”? 
-ਸੂਹੀ ੫, ਅਸ ੧, ੧:੨ (759) 
“ਡੁਮਤ ਬਿਆਪਤ ਜਰੇ ਕਿਵਾਰਾ। ”” 
-ਸੂਹੀ ੫, ਅਸ ੧, ੪੨੧ (759) 
(ਮਹਾਨਕੋਸ਼ ਅਰਥ ਬਦਕਿਸਮਤੀ ਅਭਾਗਤਾ ਕਰਦਾ ਹੈ) 
ਹੋਰ ਰੂਪ: 
ਬਿਆਪਤੰ- 
“ਇਹੁ ਜਗੁ ਮੋਹ ਹੇਤ ਬਿਆਪਤੰ ਦੁਖੁ ਅਧਿਕ ਜਨਮ ਮਰਣੰ। ” 
-ਗੂਜ ੧, ੫, ੫:੧ (505) 
ਬਿਆਪਤੇ- 
“ਤਤੁ ਗਤੇ ਸੰਸਾਰਹ ਨਾਨਕ ਸੋਗ ਹਰਖੰ ਬਿਆਪਤੇ । ? 
-ਸਸ ੫, ੪੧੨ (1357) 


ਬਿਆਪਾਰੀ --- (ਸੰ.) ਵਪਾਰ ਕਰਨ ਵਾਲਾ 
“ਬਿਆਪਾਰੀ ਬਸੁਧਾ ਜਿਉ ਫਿਰਤਾ। ”” 





3054 


-ਗਉ ੫. ਬਾਅ ੨੪੬ (255) 
ਬਿਆਪਿ- 
(1) ਵਿਹਾਰ, ਪਸਰ 
“ਨਿਜ ਘਰਿ ਬਿਆਧਿ ਰਹਿਆ ਨਿਜਠਾਈ। ”” 


(ਸੰ.) ਵਪਾਰ ਕਰਨ ਵਾਲਾ 
“ਬਿਆਪਾਰੀ ਬਸੁਧਾ ਜਿਉ ਫਿਰਤਾ। ”” 
-ਗਉ ੫. ਬਾਅ ੨੪੬ (255) 


(1) ਵਿਚਰ, ਪਸਰ 
“ਨਿਜ ਘਰਿ ਬਿਆਪਿ ਰਹਿਆ ਨਿਜਠਾਈ। ”” 
-ਗਉ ੧, ਅਸ ੨, ੭:੩ (221) 

(2) ਲਗੀ/ਪੰਬੜੀ ਹੋਈ 
“'ਬਲਵੰਤਿ ਬਿਆਪਿ ਰਹੀ ਸਭ ਮਹੀ। ?? 

-ਗੂਜ ੫. ੧੪, ੧":੧ (498) 
“ਤਰਣ ਤਾਰਣ ਹਰਿ ਨਿਧਿ ਦੂਖੁ ਨ ਸਕੈ ਬਿਆਪਿ। ” (ਲਗ ਸਕਦਾ) 

-ਧਨਾ ੫, ੨੦, ੧੧੨ (675) 


(1) ਫਸਿਆ ਪਿਆ 
“ਸਗਲ ਸੰਸਾਰੁ ਇਹੈ ਬਿਧਿ ਬਿਆਪਿਓ ਸੋ ਉਬਰਿਓ ਜਿਸੁ ਗੁਰੁ ਪੁਰਾ।” 

-ਆਸਾ ੫, ੧੨੭, ੪:੧ (403) 
“ਸੰਸਾਰ ਸਾਗਰੁ ਦੁਖਿ ਬਿਆਪਿਓ ਦਾਸ ਲੇਵਹੁ ਤਾਰਿ। ? 


-ਸਾਰ ੫, ੧੦੭, ੨੧੧ (1225) 
(2) ਚੰਬੜਿਆ ਹੋਇਆ, ਲਗਾ ਹੋਇਆ 
“ਕਾਮਿ ਕ੍ਰੋਧਿ ਲੋਭਿ ਬਿਆਪਿਓ ਜਨਮਹੀ ਕੀ ਖਾਨਿ। ? 
-ਕਾਨ ੫, ੩੧, ੨੧ (1304) 


(1) ਰੁਚਿਤ, ਖਚਿਤ, ਲਗਾ ਹੋਇਆ, ਰੁਝਾ ਹੋਇਆ 
“ਕਾਮ ਕ੍ਰੋਧ ਮਦਿ ਬਿਆਪਿਆ ਫਿਰਿ ਫਿਰਿ ਜੋਨੀ ਪਾਇ। ?” 
-ਸਿਰੀ ੫, ੯੧, ੨:੩ (50) 
“ਬਿਖਿਆ ਬਿਆਪਿਆ ਸਗਲ ਸੰਸਾਰੁ । ? 
-ਗਉ ਕਬ, ੨੪, ੧:੧ (328) 
(2) ਫਸਿਆ ਹੋਇਆ 
“ਆਾਇਆ ਮੋਹਿ ਬਿਆਪਿਆ ਧੋਹਿ। ”” 
-ਰਾਮ ੫, ੫੨, ੧":੧ (899) 
ਵਿਦਮਾਨ, ਸਥਿਤ 
“ਸਰਬ ਬਿਆਪਿਕ ਅੰਤਰ ਹਰੀ। ”? 
-ਮਲਾ ਨਾਮ, ੧, ੫:੩ (1292) 


(1) ਵਿਦਮਾਨ, ਸਥਿਤ, ਵਿਆਪਕ 


“ਸਰਬ ਬਿਆਪਿਤ ਪੂਰਨ ਧਨੀ। ”” 
-ਗਉ ੫, ੯੦, ੨:੩ (182) 





3055 


(2) ਫਸਿਆ ਹੋਇਆ 
“ਹਉਮੈ ਰੋਗਿ ਜਾ ਕਾ ਮਨੁ ਬਿਆਪਿਤ ਓਹੁ ਜਨਮਿ ਮੰਰੈ ਬਿਲਲਾਤੀ। ”” 
-ਸੋਰ ੫, ੬, ੨:੨ (610) 
ਹੋਰ ਰੂਪ: 
ਬਿਆਪਿਤੰ - 
-ਸਸ ੫, ੪੨੧੨ (1357) 
ਬਿਆਪੀ ---- (1) ਵਿਆਪਕ, ਵਿਦਮਾਨ 
“ਸਰਬ ਬਿਆਪੀ ਰਾਮ ਸੰਗਿ ਰਚਨ। ”? 
-ਗਉ ੫. ਸੁਖ ੨੩, ੪:੪ (294) 
(2) ਚੰਬੜ ਜਾਏ, ਪਿਛੇ ਪੈ ਜਾਏ 
“ਮਨ ਕਾ ਸੁਭਾਉ ਮਨਹਿ ਬਿਆਪਿ। ” 
-ਗਉ ਕਬ, ੨੮, ੧:੧ (329) 
ਹੋਰ ਰੂਪ: 
ਬਿਆਪੇ - 
“ਐਸੇ ਦੋਖ ਮੂੜ ਅੰਧ ਬਿਆਪੇ। ” (ਚੰਬੜੇ ਹਨ) 
-ਗਉ ੫. ਸੁਖ ੪, ੨੯ (267) 
(3) ਫਸੀ ਹੋਈ 
“ਖਾਨ ਮੋਹ ਮਦ ਸਗਲ ਬਿਆਪੀ ਕਰਿ ਕਿਰਪਾ ਆਪਿ ਨਿਵਾਰੇ। ? 
-ਸੂਹੀ ੫, ਛੰਤ ੮, ੩:੫ (782) 
“ਸਗਲ ਸਮਗਰੀ ਡਰਹਿ ਬਿਆਪਿ ਬਿਨੁ ਡਰ ਕਰਣੈਹਾਰਾ। ”? 
-ਮਾਰੂ ੫. ੧, ੪:੧ (999) 


ਹੋਰ ਰੂਪ: 

ਬਿਆਪੇ - 

“ਮੋਹ ਬਿਆਪੇ ਕਿਛੁ ਸੂਝੈ ਨਾਹੀ ਗੁਰ ਸਬਦੀ ਹਰਿ ਪਾਵਣਿਆ। ” (ਫਸੇ ਹੋਏ) 
-ਮਾਝ ੩, ਅਸ ੩੧, ੬:੩ (128) 


(4) ਵਾਪਰੀ ਭਾਵ ਸਤਾ ਰਹੀ ਹੈ 
“ਏਕਾ ਬੇਦਨ ਦੂਜੈ ਬਿਆਪੀ ਨਾਮੁ ਰਸਾਇਣੁ ਵੀਸਰਿਆ। ” 
-ਰਾਮ ੧, ਸਿਗੋ ੨੫:੪ (941) 
ਬਿਆਪੇ ---- (1) ਫਸੇ ਹੋਏ, ਵੇਖੋ “ਵਿਆਪੀ” (3) 
(2) ਚੰਬੜੇ ਹਨ, ਵੇਖੋ “ਵਿਆਪੀ” (2) 
ਹੋਰ ਰੂਪ: 
ਬਿਆਪੈ - 
“ਬਾਲ ਬਿਨੋਦ ਚਿੰਤ ਰਸ ਲਾਗਾ ਖਿਨੁ ਖਿਨੁ ਮੋਹਿ ਬਿਆਧੈ। ” (ਚੰਬੜਦਾ ਹੈ 
-ਸਿਰੀ ਬੇਣੀ, ੧, ੨:੧ (93) 
“ਕਾਮੁ ਕ੍ਰੋਧੁ ਨ ਲੋਭੁ ਬਿਆਧੈ ਜੋ ਜਨ ਪੁਭ ਸਿਉ ਰਾਤਿਆ। ” (ਚੰਬੜਦਾ) 





3056 


-ਬਿਹਾ ੫. ਛੰਤ ੩, ੩:੩ (543) 
(3) ਲਗੇ, ਆਏ 
“ਛਿਜੈ ਨ ਜਾਇ ਕਿਛੁ ਭਉ ਨ ਬਿਆਪੇ ਹਰਿ ਧਨੁ ਨਿਰਮਲੁ ਗਾਠੇ । ? 
-ਆਸਾ ੫, ੪੫, ੩੨ (382) 
ਹੋਰ ਰੂਪ: 
“ਦੁਖੁ ਕਲੇਸੁ ਨ ਭਉ ਬਿਆਪੈ ਗੁਰ ਮੰਤ੍ਰ ਹਿਰਦੈ ਹੋਇ। ” (ਲਗਦਾ 
-ਸਿਰੀ ੫, ੯੪, ੨:੧ (51) 
“ਏਹ ਸੰਸਾ ਮੋ ਕਉ ਅਨਦਿਨੁ ਬਿਆਪੈ ਮੋ ਕਉ ਕੋ ਨ ਕਹੈ ਸਮਝਾਈ। ”” (ਲਗਦਾ 
ਹੈ) 
-ਗਉ ਕਬ, ੫੨, ੧":੨ (334) 
ਹੋਰ ਰੂਪ: 
ਬਿਆਪੈ - 
“ਅੰਤਰਿ ਬਿਆਪੈ ਲੋਭੁ ਸੁਆਨੁ। ” (ਵਿਆਪਕ ਹੈ, ਸਥਿਤ ਹੈ) 
-ਗਉ ੫. ਸੁਖ ੪, ੫:੬ (267) 
ਬਿਆਲ ---- ਸਵੇਰੇ 
“ਜਾਹਿ ਸਵਾਰੈ ਸਾਝ ਬਿਆਲ। ” 


-ਗਉ ੧, ੧੧, ੩੧ (154) 
(ਮਹਾਨ ਕੋਸ਼ ਇਸ ਦੇ ਅਰਥ “ਦੁਸ਼ਟ ਜੀਵ” ਕਰਦਾ ਹੈ ਤੇ ਗੁਰੂ ਗ੍ਰੰਥ ਕੋਸ਼ ਸਵੇਰ) 


---- ਦਰਿੰਦਾ, ਫਾੜਨ ਵਾਲਾ, ਪਸ਼ੂ ਜਿਵੇ' ਸ਼ੇਰ ਬਘਿਆੜ 
“ਕਾਲੁ ਬਿਆਲੁ ਜਿਉ ਪਰਿਓ ਡੋਲੈ ਮੁਖੁ ਪਸਾਰੇ ਮੀਤ। ”” 
(ਦਰਪਨ ਤੇ ਮਹਾਨ ਕੋਸ਼ ਅਰਥ ਸਰਪ ਕਰਦਾ ਹੈ) 
-ਸੋਰ ੯, ੧, ੧੨ (631) 


“ਮੰਨੇ ਨਾਉ ਬਿਸੰਖ ਦਰਗਾਹ ਪਾਵਣਾ। ”” 
-ਮਾਝ ੧, ਵਾਰ ੨੧:੬ (148) 
ਗੰਦਗੀ, ਮਲ, ਗੁੰਹ 


ਹੈ ਦੂ 


“ਬਿਸਟਾ ਅੰਦਰਿ ਕੀਟ ਸੇ ਪਇ ਪਚਹਿ ਵਾਰੋ ਵਾਰ। ? 
-ਸਿਰੀ ੪, ਵਾਰ ਦਸ, ੩, ੨:੪ (85) 


ਬਿਸਟਾਲਾ --- ਗੰਦੀ ਖਟੀ, ਹਰਾਮ ਦੀ ਕਮਾਈ ਭਾਵ ਰਿਸ਼ਵਤ 
“ਡੋਰੀ ਪੂਰੀ ਮਾਪਹਿ ਨਾਹੀ ਬਹੁ ਬਿਸਟਾਲਾ ਲੇਹੀ। ” 
-ਸੂਹੀ ਕਬ, ੫, ੨੨ (793) 


ਬਿਸਥਰਹਿ 


-ਭੈਰ ਕਬ, ਅਸ ੨, ੩੨ (1163) 





3057 


ਬਿਸਥਰਿਓ -- ਪਸਰਿਆ, ਖਿਲਰਿਆ 


ਬਿਸਥਾਰ ---- 


“ਏਕ ਹੀ ਏਕ ਅਨੇਕ ਹੋਇ ਬਿਸਥਰਿਓ ਆਨ ਰੇ ਆਨ ਭਰਪੂਰਿ ਸੋਊ। ” 
-ਮਲਾ ਰਵਿ, ੨, ੧":੨ (1293) 


(1) ਖਿਲਾਰਾ, ਵਿਸਤਾਰ 
“ਬਿਨੁ ਹਰਿ ਨਾਮ ਨ ਸੁਖੁ ਹੋਇ ਕਰਿ ਡਿਠੇ ਬਿਸਥਾਰ। ”? 

-ਸਿਰੀ ੫, ੮੬, ੨੧੨ (48) 
“ਰਾਜ ਮਿਲਕ ਸਿਕਦਾਰੀਆ ਰਸ ਭੋਗਣ ਬਿਸਥਾਰ। ? (ਖਿਲਾਰੇ) 


-ਸਿਰੀ ੫, ਅਸ ੨੬, ੬:੧ (70) 
“ਕਈ ਜੁਗਤਿ ਕੀਨੋ ਬਿਸਥਾਰ। ? (ਫੈਲਾਓ) 
-ਗਉ ੫. ਸੁਖ ੧੦, ੭:੪ (276) 
“ਤਨੁ ਧਨੁ ਕਲਤੁ ਮਿਥਿਆ ਬਿਸਥਾਰ। (ਅਡੰਬਰ) 
-ਰਾਮ ੫. ੧੯, ੨੧ (888) 
“ਪ੍ਰਭ ਥੰਭ ਤ ਨਿਕਸੇ ਕੈ ਬਿਸਥਾਰ। ” (ਫਲਾਓ ਭਾਵ ਰੂਪ, ਅਕਾਰ) 
-ਬਸੰ ਕਬ, ੪, ੪:੩ (1194) 
(2) ਬਹੁਤਾ 
“ਖਾਤ ਪੀਤ ਖੇਲਤ ਹਸਤ ਬਿਸਥਾਰ । ”” 
-ਗਉਂ ੫, ੧੧੧, ੨੧ (188) 
ਹੋਰ ਰੂਪ: 


ਬਿਸਕਾਰੰ - 


“ਭਿੰਨ ਭਿੰਨ ਤ੍ਰੈ ਗੁਣ ਬਿਸਥਾਰੰ। ” 


-ਗਉ ੫. ਬਾਅ ੨:੩ (150) 


ਬਿਸਥਾਰਨੁ -- ਫੈਲਾਓ, ਵਿਸਥਾਰ, ਖਿਲਾਰ 


ਬਿਸਥਾਰਾ --- 


ਬਿਸਥਾਰਿ --- 


“ਕੋਟਿ ਬਿਸਥਾਰਨੁ ਅਵਰੁ ਨ ਦੂਜਾ। ” 
-ਭੈਰ ੫, ਅਸ ੨, ੫:੪ (1156) 


(1) ਖਿਲਾਰ, ਫੈਲਾਓ 
“ਲਾਖ ਅਡੰਬਰ ਬਹੁਤੁ ਬਿਸਥਾਰਾ । ? 
-ਗਉ ੫. ਅਸ ੧੦, ੭੧ (240) 
(2) ਅਡੰਬਰ 
“ਕਿਨਹੀ ਕੀਆ ਪੂਜਾ ਬਿਸਥਾਰਾ। ” 
੍‌ -ਰਾਮ ੫, ਅਸ ੧, ੧:੨ (912) 
“ਪੂਜਾ ਕਰਹਿ ਬਹੁਤੁ ਬਿਸਥਾਰਾ। ” (ਲੰਮੀ ਚੌੜੀ, ਵਿਸਤਾਰ ਵਾਲੀ) 
-ਪੁਭਾ ੫, ਅਸ ੨, ੧੨ (1347) 
(3) ਵਿਸਤਾਰ, ਵਿਸਥਾਰ 
“ਬਰਨਿ ਨ ਸਾਕਉ ਗੁਣ ਬਿਸਥਾਰਾ। ? 
-ਭੈਰ ੫, ਅਸ ੨, ੧੨ (1156) 


ਫੈਲਾ ਕੇ, ਪਸਾਰ ਕੇ 
“ਹਰਿ ਜਨ ਸਰਣੀ ਊਤਮ ਹੈ ਹਰਿ ਕੀਰਤਿ ਜਗਿ ਬਿਸਥਾਰਿ। ” 





3058 


-ਮਲਾ ੩, ੯, ੩:੨ (1261) 
ਹੋਰ ਰੂਪ: 
ਬਿਸਥਾਰਿਆ - 
“ਬ੍ਹਮਾ ਬਿਸਨੁ ਮਹੇਸੁ ਤ੍ਰੈ ਗੁਣ ਬਿਸਥਾਰਿਆ। ” (ਫੈਲਾਉ ਕੀਤਾ) 


-ਮਾਰੂ ੫, ਵਾਰ ੧:੪ (1094) 


ਬਿਸਥਾਰੀ - 
“ਕਰਮ ਕਰਤੂਤਿ ਬੇਲਿ ਬਿਸਥਾਰੀ ਰਾਮ ਨਾਮੁ ਫਲੁ ਹੂਆ। ” (ਫੈਲਾਈ, ਖਿਲਾਰੀ) 
-ਆਸਾ ੧, ੮, ੧੧ (351) 
“ਜਾਲੁ ਪਸਾਰਿ ਚੋਗ ਬਿਸਥਾਰੀ ਪੰਖੀ ਜਿਉ ਫਾਹਾਵਤ ਹੈ। ”” 
-ਬਿਲਾ ੫, ੮੮, ੪:੧ (822) 
ਬਿਸਥਾਰੁ - 
“ਆਪਿ ਕੀਨੋ ਆਪਨ ਬਿਸਥਾਰੁ। ? (ਖਿਲਾਰਾ, ਫੈਲਾਉ) 
-ਗਉਂ ੫. ੧੨, ੭:੩ (279) 
“ਆਪਹਿ ਏਕੁ ਆਪਿ ਬਿਸਥਾਰੁ। ? (ਫੈਲਾਓ ਭਾਵ ਅਨੇਕ) 
-ਗਉ ੫, ੨੨, ੧:੨ (292) 
“ਰੂਪੇ ਕੀਆ ਕਾਰਾ ਬਹੁਤੁ ਬਿਸਥਾਰੁ । ' (ਭਾਵ ਵਡੀਆ) 
-ਬਸੰ ੧, ੩, ੧:੨ (1169) 
““ਮਿਥਨੀ ਬਿਸਥਾਰੁ । ” (ਪਾਸਾਰਾ) 
-ਸਾਰ ੫, ੧੩੦, ੧੨ (1229) 
ਬਿਸਥਾਰੇ - 


“ਸਗਲ ਭਵਨ ਧਾਰੇ ਏਕ ਥੇ ਕੀਏ ਬਿਸਥਾਰੇ ਪੂਰਿ ਰਹਿਓ ਸਰਬ ਮਹਿ ਹੈ ਨਿਰਾਰੇ । ” 
(ਖਿਲਾਰੇ) 


-ਸਮੁ ੫, ੩:੧ (1386) 
“'ਉਗਵੈ ਦਿਨਸੁ ਆਲੂ ਜਾਲੁ ਸਮ੍ਹਾਲੈ ਬਿਖੁ ਮਾਇਆ ਕੇ ਬਿਸਥਾਰੇ। ” (ਖਿਲਾਰੇ, ਪਾ 
ਕੇ) 
-ਨਟ ੪, ਅਸ ੨, ੫:੧ (981) 
ਪਸਾਰੇ ਵਾਲੇ 
“ਪੂਰਨ ਬਿਸਥੀਰਨ ਸੁਆਮੀ ਆਹਿ ਆਇਓ ਪਾਛੈ । ” 
-ਮਾਰੂ ੫ ੨੨, ੩੪੧ (1005) 
“ਗੁਨ ਰਾਮਨਾਮ ਬਿਸਥੀਰਨ ਕੀਏ ਹਰਿ ਸਗਲ ਭਵਨ ਜਸੁ ਦੀਜੈ। ? (ਵੱਡੇ) 
-ਕਲਿ ੪, ਅਸ ੩, ੪੨ (1324) 
ਹੋਰ ਰੂਪ: 
ਬਿਸਥੀਰਨੁ - 
“ਏਕੁ ਬਿਸਥੀਰਨ ਏਕ ਸੰਪੂਰਨੁ ਏਕੈ ਪ੍ਰਾਨ ਅਧਾਰਾ। ” (ਫੈਲਾਓ, ਪਾਸਾਰਾ) 
-ਬਿਲਾ ੫, ੮੭, ੩:੨ (821) 
(1) ਪ੍ਰਭੂ, ਪਾਰਬ੍ਰਹਮ 
“ਬਿਸਨ ਕੀ ਮਾਇਆ ਤੇ ਹੋਇ ਭਿੰਨ।” 
-ਗਉ ੫. ਸੁਖ ੯, ੨:੨ (274) 





3059 


(2) ਹਿੰਦੂਆਂ ਦੇ ਤਿੰਨ ਦੇਵਤਿਆਂ ਵਿਚੋ” ਜਗਤ ਦਾ ਪਾਲਨਹਾਰ ਦੇਵਤਾ, ਵਿਸ਼ਨੂੰ , 
ਹੋਰ ਵੇਖੋ “ਬਿਸਨੁ ? 
“ਸੰਕਰ ਬਿਸਨ ਅਵਤਾਰ ਹਰਿ ਜਸੁ ਮੁਖਿ ਭਣਾ। ”” 
-ਗੂਜ ੫, ਵਾਰ ੨:੪ (518) 
“£ਸਿਮਰਹਿ ਬੁਹਮੇ ਬਿਸਨ ਮਹੇਸਾ। ” 
-ਮਾਰੂ ੫, ਸੋਲਾ ੮, ੩:੧ (1079) 
ਇਕ ਛੰਦ ਭਾਵ ਗੀਤ 
“ਕਹਾ ਬਿਸਨਪਦ ਗਾਵੈ ਗੁੰਗ। ? 
-ਗਉ ੫. ਸੁਖ ੪, ੬:੫ (267) 
(1) ਹਿੰਦੂਆਂ ਦੇ ਤਿੰਨ ਦੇਵਤਿਆਂ ਵਿਚੋ“ ਜਗਤ ਦਾ ਪਾਲਣਹਾਰ ਦੇਵਤਾ, ਵਿਸ਼ਨੂੰ 
“ਬ੍ਰਹਮਾ ਬਿਸਨੁ ਮਹਾ ਦੇਉ ਮੋਹਿਆ।” 
- ਆਸਾ ੫, ੯੬, ੨੨ (394) 
(2) (ਸੰ.) ਮਾੜੀ ਆਦਤ, ਭੂਮ 
“ਜਿਉ ਜੂਆਰ ਬਿਸਨੁ ਨ ਜਾਇ। ” 
-ਬਿਲਾ ੫, ਅਸ ੨, ੮:੫ (858) 


(ਵਿਸ਼ਵ) ਜਗਤ ਨੂੰ ਪਾਲਣ ਵਾਲਾ ਭਾਵ ਪ੍ਰਭੂ 
“ਬਿਸੰਭਰੁ ਦੇਵਨ ਕਉ ਏਕੈ ਸਰਬ ਕਰੈ ਪ੍ਰਤਿਪਾਲਾ । ”” 

-ਗਉ ੫. ਛਵ ੩, ੪:੨ (249) 
ਅਸਚਰਜ, ਹੈਰਾਨ 
“ਬਿਸਮਨ ਬਿਸਮ ਭਏ ਬਿਸਮਾਦ। ” 

-ਗਉ ੫. ਸੁਖ ੧੬, ੮:੫ (285) 
“ਹਮਰਾ ਮਨੁ ਮੋਹਿਓ ਗੁਰ ਮੋਹਨਿ ਹਮ ਬਿਸਮ ਭਈ ਮੁਖਿ ਲਾਗੇ । ” (ਭਾਗ ਮਸਤ 
ਮਗਨ) 

-ਦੇਵ ੪, ੧, ੧੨ (527) 

“ਨਉ ਬਿਸਮ ਭਈ ਦੇਖਿ ਗੁਣਾ ਅਨਹਦ ਸਬਦ ਆਗਾਜਾ ਰਾਮ। ” (ਵਿਸਮਾਦ ਵਿਚ 
ਆ ਜਾਣਾ) 

-ਸੂਹੀ ੧, ਛਵ ੩, ੪:੨ (765) 


ਬਿਸਮਨ ---- ਹੈਰਾਨੀ/ਅਸਚਰਜ ਹੋਣ ਦਾ ਭਾਵ 
“ਬਿਸਮਨ ਬਿਸਮ ਭਈ ਪੇਖਿ ਗੁਣ ਅਬਿਨਾਸੀ ਰਾਮ। ” 
-ਬਿਲਾ ੫. ਛੰਤ ੨, ੩:੧ (846) 


ਹੋਰ ਰੂਪ: 


ਬਿਸਮਨਿ - 
“ਦੇਖਿ ਚਰਿਤ੍ਰ ਭਈ ਹਉ ਬਿਸਮਨਿ ਗੁਰਮਤਿ ਗੁਰਿ ਪੁਰਖਿ ਮਿਲਾਈ। ”” (ਹੈਰਾਨੀ) 
-ਸਾਰ ੫, ੧੫, ੪:੧ (1207) 


“ਉਸਤਤਿ ਕਵਨ ਕਰੀਜੈ ਕਰਤੇ ਪੇਖਿ ਰਹੇ ਬਿਸਮਾ। ” 





3060 


-ਗੂਜ ੫, ਅਸ ੧, ੧%:੨ (507) 
“ਤੂ ਅਚਰਜੁ ਕੁਦਰਤਿ ਤੇਰੀ ਬਿਸਮਾ। ” (ਹੈਰਾਨ ਕਰਨ ਵਾਲੀ) 
-ਵਡ ੫, ੮, ੧":੨ (564) 


ਬਿਸਮਾਦ ---- (1) ਅਸਚਰਜ ਕੌਤਕ ਜਾਂ ਦ੍ਰਿਸ਼ 
“ਜਿਹ ਪੁਸਾਦਿ ਪੇਖਹਿ ਬਿਸਮਾਦ। ” 
-ਗਉ ੫. ਸੁਖ ੬, ੬:੨ (270) 
“ਕਹਨ ਨ ਜਾਈ ਅਚਰਜ ਬਿਸਮਾਦ। ”” 
-ਗਉ ੫. ਸੁਖ ੨੩, ੧:੨ (293) 
(2) ਅਸਚਰਜ, ਹੈਰਾਨ, ਮਸਤ 
““ਬਿਸਮਨ ਬਿਸਮ ਭਏ ਬਿਸਮਾਦ। ”” 
-ਗਉ ੫. ਸੁਖ ੧੬, ੮:੧ (285) 
“ਪ੍ਰਭ ਕਿਰਪਾ ਤੇ ਗੁਰ ਮਿਲੇ ਹਰਿ ਹਰਿ ਬਿਸਮਾਦ।  (ਅਨੰਦਿਤ) 
-ਬਿਲਾ ੫, ੩੮, ੪:੫ (810) 
ਹੋਰ ਰੂਪ: 
ਬਿਸਮਾਦਾ - 
“ਬਿਸਮਨ ਬਿਸਮ ਭਏ ਬਿਸਮਾਦਾ ਆਨ ਨ ਬੀਓ ਦੂਸਰ ਲਾਵਸ। ”” 
-ਟੋਡੀ ੫, ੨੫, ੨੧੧ (717) 
ਬਿਸਮਾਦਿ - 
“ਮਨੁ ਸੋਇਆ ਮਾਇਆ ਬਿਸਮਾਦਿ। ” (ਮਸਤੀ ਵਿਚ) 
-ਗਉ ੫, ੮੯, ੧:੪ (182) 
“ਦੇਖਿ ਅਚਰਜੁ ਰਹੇ ਬਿਸਮਾਦਿ। ” (ਹੈਰਾਨ) 
-ਆਸਾ ੧, ਅਸ ੯, ੬:੧ (416) 
ਬਿਸਮਾਦੀ - 
“ਦੇਖਿ ਅਦ੍ਰਿਸਟੁ ਰਹਉ ਬਿਸਮਾਦੀ ਦੁਖੁ ਬਿਸਰੈ ਮੁਖੁ ਹੋਈ ਜੀਉ। ? (ਮਸਤ, 
ਅਨੰਦਿਤ) 
-ਸੋਰ ੧, ੧੧, ੩੨ (599) 
“ਨਾਨਕ ਸਾਚਿ ਰਤੇ ਬਿਸਮਾਦੀ ਬਿਸਮ ਭਏ ਗੁਣ ਗਾਇਦਾ। (ਅਸਚਰਜ ਹੋਕੇ) 
-ਮਾਰੂ ੧, ਸੋਲਾ ੧੫, ੬:੩ (1036) 
“ਬਿਸਮ ਭਈ ਪੇਖਿ ਬਿਸਮਾਦੀ ਪੂਰਿ ਰਹੇ ਕਿਰਪਾਲਤ। ” (ਅਸਚਰਜ ਹਰੀ ਨੂੰ) 
-ਸਾਰ ੫, ੯, ੧:੨ (1205) 


ਬਿਸਮਾਦੁ - 
“ਚਾਖਤ ਹੋਇ ਰਹਹਿ ਬਿਸਮਾਦੁ । ? (ਮਸਤ, ਹੈਰਾਨ) 


-ਗਉ ੫, ੮੪, ੧:੪ (180) 
“ਗੁਣ ਗੋਬਿੰਦ ਨ ਜਾਣੀਐ ਨਾਨਕ ਸਭੁ ਬਿਸਮਾਦੁ। ” (ਅਚਰਜ ਰੂਪ) 
-ਗਉ ੫, ਥਿਤੀ ੧੧ਸ:੧ (299) 
“ਜਿਉ ਗੂੰਗਾ ਮਨ ਮਹਿ ਬਿਸਮਾਦੁ । ” (ਮਗਨ) 
-ਬਿਲਾ ੫. ੧, ੫:੨ (800) 
“ਸੋਵਤ ਹਰਿ ਜਪਿ ਜਾਗਿਆ ਪੇਖਿਆ ਬਿਸਮਾਦੁ। ” (ਅਸਚਰਜਤਾ, ਅਚਰਜ ਰੂਪ 
ਪ੍ਰਭੂ) 





3061 


-ਬਿਲਾ ਪ, ਪਪ, ੨੧ (814) 
“ਕਹਨੁ ਨ ਜਾਈ ਨਾਨਕ ਬਿਸਮਾਦੁ। ” (ਅਚਰਜ ਰੂਪ ਪ੍ਰਭੂ) 
-ਰਾਮ ੫, ੨੦, ੪:੪ (889) 
“ਹੁਕਮੁ ਬਿਸਮਾਦੁ ਹੁਕਮਿ ਪਛਾਣੈ ਜੀਅ ਜੁਗਤਿ ਸਚੁ ਜਾਣੈ ਸੋਈ। ” (ਅਕਥਨੀਯ) 
-ਰਾਮ ੧, ਸਿਗੋ ੨੩੫ (940) 
“ਦੇਖਿ ਬਿਸਮਾਦੁ ਇਹੁ ਮਨੁ ਨਹੀ ਚੇਤੇ ਆਵਾ ਗਉਣੁ ਸੰਸਾਰਾ। ” (ਅਸਚਰਜ ਰੂਪ 
ਸੰਸਾਰ) 
-ਸਾਰ ੩, ਅਸ ੩. ੫:੧ (1234) 
ਬਿਸਮਾਦੇ - 
“ਕਹੁ ਨਾਨਕ ਹਰਿ ਸਿਉ ਮਨੁ ਮਾਨਿਆ ਰੰਗਿ ਰਤੇ ਬਿਸਮਾਦੇ । ” (ਅਸਚਰਜ) 
-ਸੋਰ ੫, ੧੯, ੪:੨ (614) 


ਬਿਸਮਿਲਿ --- (ਫਾ. ਬਿਸਮਿਲ) ਜ਼ਿਬਾਹ ਕੀਤਾ ਹੋਇਆ, ਮਰਿਆ ਹੋਇਆ 

“ਬਿਸਮਿਲਿ ਕੀਆ ਨ ਜੀਵੈ ਕੋਇ। ” 

-ਭੈਰ ਨਾਮ, ੧੦, ੩੨ (1165) 
“ਪਕਉ ਜੀਉ ਆਨਿਆ ਦੇਹ ਬਿਨਾਸੀ ਮਾਟੀ ਕਉ ਬਿਸਮਿਲਿ ਕੀਆ। ” 

-ਪ੍ਰਭਾ ਕਬ, ੪, ੨੯੧ (1350)ਬ 
(1) ਹੈਰਾਨਗੀ ਵਿਚ ਲੀਨ ਹੋਣਾ, ਮਸਤ 
“ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ਜਬ ਗੁਰੁ ਬੋਲਹ ਤਬ ਬਿਸਮੁ ਹੋਇ 
ਜਾਇ। ” 

-ਗਉ ੪, ੪੯, ੩:੧ (167) 

ਹੋਰ ਰੂਪ: 
ਬਿਸਮੈ - 
ਬਿਸਮ ਬਿਸਮੈ ਬਿਸਮ ਭਈ। ? (ਅਨੰਦਿਤ, ਮਸਤ) 

- ਮਲਾ ੫, ੨੬, ੨੧੧ (1272) 
(2) ਅਸਚਰਜ 
“ਬਿਸਮੁ ਪੇਖੈ ਬਿਸਮੁ ਸੁਣੀਐ ਬਿਸਮਾਦੁ ਨਦਰੀ ਆਇਆ। ?” 

-ਸੂਹੀ ੫, ਛੰਤ ੨, ੪:੩ (778) 
ਹੋਰ ਰੂਪ: 


ਬਿਸਮੇ - 
“ਕਹ ਪੇਖਾਰਉ ਹਉ ਕਰਿ ਚਤੁਰਾਈ ਬਿਸਮਨ ਬਿਸਮੇ ਕਹਨ ਕਹਾਤਿ। ”! (ਹੈਰ ਰਹਿ 
ਗਏ) 


-ਦੇਵ ੫, ੩੫, ੧:੧ (535) 
ਬਿਸਰਉ ---- ਭੁਲਾਂ, ਵਿਸਰੇ 
“ਨਾਨਕ ਜਪੀਐ ਸਦਾ ਹਰਿ ਨਿਮਖ ਨ ਬਿਸਰਉ ਨਾਮੁ। ”? 
-ਗਉ ੫. ਵਾਰ ੧੦ਸ, ੫, ੨:੨ (320) 
ਬਿਸਰਸਿ ---- ਭੁਲ/ਵਿਸਰ ਜਾਏ 
“ਅਤ ਬਿਸਰਸਿ ਰੇ ਮਨ ਰਾਮ ਬੋਲਿ। ? 





3062 


-ਬਸੰ ੧, ੭, ੧":੧ (1170) 
ਵਿਸਰਦਾ/ਭੁਲਦਾ ਹੈ, ਵਿਸਰੇ, ਭੁਲੇ 
“ਸਰਬ ਦੂਖ ਜਬ ਬਿਸਰਹਿ ਸੁਆਮੀ। ”” 
-ਆਸਾ ੫. ੯੭, ੧:੧ (394) 
ਹੋਰ ਰੂਪ: 
ਬਿਸਰਹੁ - 
“ਕਬਹੂ ਨ ਬਿਸਰਹੁ ਮਨ ਮੇਰੇ ਤੇ ਆਠ ਪਹਰ ਗੁਨ ਗਾਇਣ। ” (ਭੁਲੋ, ਵਿਸਰੋਂ) 
- ਨਟ ੫, ੭, ੧":੨ (979) 
ਵਿਦਾ ਕੀਤੇ, ਛੱਡੇ ਹੋਏ 
“ਨਾਮ ਰਤੇ ਕੇਵਲ ਬੈਰਾਗੀ ਸੋਗ ਬਿਜੋਗ ਬਿਸਰਜਿਤ ਰੋਗ । ? 
- ਗੂਜ ੧, ਅਸ ੪, ੧੨ (505) 
ਵਿਸਾਰਣਾ, ਭੁਲਣਾ 
“ਮਰਣ ਬਿਸਰਣੰ ਗੋਬਿੰਦਹ | ੭5 
- ਗਾਥਾ ੫, ੧੫੧ (1361) 
ਭੁਲਣ/ਵਿਸਰਨ 
“ਹਰਿ ਬਿਸਰਤ ਤੇਰੇ ਗੁਣ ਗਲਿਆ। ” 
- ਆਸਾ ੧, ਸੋਪੁ ੩, ੧":੨ (12) 
“ਸੋ ਪੁਭੁ ਮਨ ਤੇ ਬਿਸਰਤ ਨਾਹੀ। ? (ਭੁਲਣਾ) 
-ਗਉਂ ੫, ੭੫, ੨੪ (177) 


ਹੋਰ ਰੂਪ: 

ਬਿਸਰੰਤ - 

“ਰਾਜ ਜੋਬਨ ਬਿਸਰੰਤ ਹਰਿ ਮਾਇਆ ਮਹਾ ਦੁਖੁ ਏਹੁ ਮਹਾਂਤ ਕਹੈ। ” (ਭੁਲਾਣਾ) 
-ਧਨਾ ੫, ੫੪, ੧:੧ (683) 


ਬਿਸਰਤੇ - 
“ਹਰਿ ਬਿਸਰਤੇ ਹੀ ਹਾਨਿ। ”(ਭੁਲਣਤੇ) 
-ਕਾਨ ੫, ੩੧, ੧":੨ (1303) 
ਵਿਸਾਰ ਦੇਣਾ, ਭੁਲਾ ਦੇਣਾ 
“ਪਉਣ ਪਾਣੀ ਅਗਨੀ ਬਿਸਰਾਉ। ” 
- ਬਿਲਾ ੧, ਥਿਤੀ ੧੦:੩ (839) 
ਹੋਰ ਰੂਪ: 
ਬਿਸਰਾਇ- 
“ਨਾਂਨਕ ਹਰਿ ਬਿਸਰਾਇ ਕੈ ਪਉਦੇ ਨਰਕਿ ਅੰਧ੍ਾਰ। ”(ਭੁਲਾ/ਵਿਸਾਰ ਕੇ) 
-ਸਲੋ ੫, ੧੮:੨ (1425) 
ਬਿਸਰਾਇਓ - 
“ਲਾਗਤ ਪਵਨ ਖਸਮੁ ਬਿਸਰਾਇਓ। ” (ਭੁਲਾ/ਵਿਸਾਰ ਦਿਤਾ) 
- ਗਉਂ ਕਬ, ੬੨, ੧:੨ (337) 





3063 


ਬਿਸਰਾਇਆ - 
“ਦੁਖ ਹਰਤਾ ਇਹ ਬਿਧਿ ਕੋ ਸੁਆਮੀ ਤੈ ਕਾਹੇ ਬਿਸਰਾਇਆ। ” (ਭੁਲਾਇਆ 
ਵਿਸਾਰਿਆ) 

-ਸੋਰ ੯, ੪, ੧:੨ (632) 
ਬਿਸਰਾਈ - 
“ਕਾਮ ਕ੍ਰੋਧ ਮੋਹ ਬਸਿ ਪ੍ਰਾਨੀ ਹਰਿ ਮੂਰਤਿ ਬਿਸਰਾਈ। ” (ਭੁਲਾਈ/ ਵਿਸਾਰੀ) 

- ਸੋਰ ੯, ੨, ੧:੧ (219) 
ਬਿਸਰਾਏ - 
“ਕਿਤ ਹੀ ਕਾਮਿ ਨ ਧਉਲਹਾਰ ਜਿਤੁ ਹਰਿ ਬਿਸਰਾਏ । ” (ਭੁਲਾ/ਵਿਸਾਰ ਦਿਤੇ) 

-ਸੂਹੀ ੫, ੪੧, ੧੨ (745) 


-ਗਉ ੫. ਬਾਅ ੬:੬ (251) 


ਬਿਸਰਾਨੀ - 
“ਜਿਉ ਉਲਝਾਇਓ ਬਾਲ ਬੁਧਿ ਕਾ ਮਰਤਿਆ ਨਹੀ ਬਿਸਰਾਨੀ। ” (ਭੁਲਾਈ, 
ਵਿਸਾਰੀ) 

-ਗਉਂ ੫, ਆਸ ੧੫, ੪:੧ (242) 


ਬਿਸਰਾਮ ---- ਆਰਾਮ, ਟਿੱਕਾ, ਸ਼ਾਂਤੀ 
“ਹਰਿ ਨਾਹ ਨ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ। ”? 
-ਮਾਝ ੫, ਬਾਰਾ ੧:੫ (133) 
ਹੋਰ ਰੂਪ: 
ਬਿਸਰਾਮਾ - 
“ਸਾਧੋ ਰਾਮ ਸਰਨਿ ਬਿਸਰਾਮਾ। ? (ਸਾਂਤੀ, ਟਿਕਾਉ, ਆਰਾਮ) 
-ਗਉ ੯, ੭, ੧":੧ (220) 
(2) ਟਿਕਾਨਾ, ਵਾਸਾ, ਨਿਵਾਸ 
“ਦੁਖ ਬਿਨਸੇ ਸੁਖ ਕੀਓ ਬਿਸਰਾਮ। ”” 
-ਗਉ ਕਬ, ੧੭, ੧੨ (326) 
“ਚਰਨ ਕਮਲ ਹਿਰਦੈ ਗਹੁ ਨਾਨਕ ਸੁਖ ਸਮੂਹ ਬਿਸਰਾਮ। ” 
-ਜੈਤ ੫, ੧੩, ੨੨ (702) 


ਹੋਰ ਰੂਪ: 

ਬਿਸਰਾਮਾ - 

“ਦੂਖ ਸੋਗ ਕਾ ਢਾਹਿਓ ਡੇਰਾ ਅਨਦ ਮੰਗਲ ਬਿਸਰਾਮਾ। ” (ਨਿਵਾਸ/ਡੇਰਾ ਕਰ 
ਲਿਆ) 


-ਸੋਰ ੫, ੨੧, ੨:੧ (614) 
ਬਿਸਰਾਮੁ - 
“ਮਨ ਮੇਰੋ ਧਾਵਨ ਤੇ ਛੂਟਿਓ ਕਰਿ ਬੈਠੋ ਬਿਸਰਾਮੁ। ” (ਟਿਕਾਨਾ) 





3064 


-ਬਸੰ ੯, ੩, ੧":੨ (1186) 


ਬਿਸਰਾਵਉ -- ਵਿਸਾਰਿਆ ਹੈ, ਭੁਲਾਇਆ ਹੈ 
“ਗਜ ਕੋ ਤਾਸੁ ਮਿਟਿਓ ਜਿਹ ਸਿਮਰਤ ਤੁਮ ਕਾਹੇ ਬਿਸਰਾਵਉ। ”? 
-ਗਉਂ ੯, ੫, ੧:੨ (219) 
ਹੋਰ ਰੂਪ: 
ਬਿਸਰਾਂਵੈ - 
“ਭੁਗਤਿ ਮੁਕਤਿ ਕਾ ਕਾਰਨੁ ਸੁਆਮੀ ਮੂੜ ਤਾਹਿ ਬਿਸਰਾਵੈ। ” (ਭੁਲਾਂਦਾ ਹੈ) 
-ਗਉ ੯, ੩, ੨:੧ (219) 
“ਸਾਈ ਮਤਿ ਸਾਈ ਬੁਧਿ ਸਿਆਨਪ ਜਿਤੁ ਨਿਮਖ ਨ ਪ੍ਰਭੁ ਬਿਸਰਾਵੈ। ” (ਭੁਲਾਏ, 
ਵਿਸਾਰੇ) 
-ਨਟ ੫, ੧, ੩:੧ (978) 
ਭੁਲ, ਵਿਸਰ 
“ਮਾਇਆ ਮੋਹੁ ਤਬ ਬਿਸਰਿ ਗਇਆ ਜਾ ਤਜੀਅਲੇ ਸੰਸਾਰੰ। ” 
-ਸਿਰੀ ਤ੍ਰਿਲੋ, ੨, ੩:੨ (92) 
ਹੋਰ ਰੂਪ: 
ਬਿਸਰਿਓ - 
“ਦੇਵਨਹਾਰਾ ਬਿਸਰਿਓ ਠਾਕੁਰੁ ਖਿਨ ਮਹਿ ਹੋਤ ਪਰਾਏ। ” (ਵਿਸਰ/ਭੁਲ ਗਿਆ) 
-ਗਉ ੫, ੧੫੨”, ੨੨ (212) 


“ਖੰਡ ਖੰਡ ਕਰਿ ਭੋਜਨੁ ਕੀਨੋ ਤਊ ਨ ਬਿਸਰਿਓ ਪਾਨੀ। ” (ਭੁਲਾਂ, ਵਿਸਰਿਆ) 
-ਸੋਰ ਰਵਿ, ੨, ੨:੨ (658) 


ਬਿਸਰਿਆ - 
“ਕਿਸ ਹੀ ਚਿਤਿ ਨ ਪਾਵਹੀ ਬਿਸਰਿਆ ਸਭ ਸਾਕ। ” (ਭੁਲ ਗਿਆ) 
-ਸਿਰੀ ੫, ੭੧, ੨੩ (42) 

ਬਿਸਰਿਐ - 
“ਹਰਿ ਬਿਸਰਿਐ ਦੁਖ ਰੋਗ ਘਨੇਰੇ। ” (ਭੁਲਣ ਨਾਲ) 

-ਗਉ ੫. ੧੫੮, ੨੧ (197) 
ਬਿਸਰੀ - 
“ਲਾਹਿ ਪਰਦਾ ਠਾਕੁਰੁ ਜਉ ਭੇਟਿਓ ਤਉ ਬਿਸਰੀ ਤਾਤਿ ਪਰਾਈ। ”! (ਭੁਲ ਗਈ) 

-ਗਉ ੫. ੧੬੧", ੩:੨ (215) 
ਬਿਸਰੁ - 
“ਆਠ ਪਹਰ ਗੋਵਿੰਦ ਗੁਣ ਗਾਈਐ ਬਿਸਰੁ ਨ ਕੋਈ ਸਾਸਾ ਜੀਉ। ” (ਭੁਲ, 


ਵਿਸਰ) 

- ਮਾਝ ੫, ੪੭, ੧:੩ (108) 
“ਜਿਹ ਮੁਖਿ ਬੇਦੁ ਗਾਇਤ੍ਰੀ ਨਿਕਸੈ ਸੋ ਕਿਉ ਬੁਹਮਨੁ ਬਿਸਰੁ ਕਰੈ।  (ਵਿਸਾਰਨਾ, 
ਭੁਲਾਣਾ) 

-ਰਾਮ ਕਬ, ੫. ੧੯੧ (970) 
ਬਿਸਰੇ - 





3065 


“ਅਨਿਕ ਅਨਿਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰੁ ਭਇਆ। ” 
(ਭੁਲ ਗਏ) 

- ਸਿਰੀ ਤ੍ਰਿਲੋ, ੨, ੨:੧ (92) 
ਬਿਸਰੈ - 
“ਦੂਖੁ ਰੋਗੁ ਸੋਗੁ ਬਿਸਰੈ ਜਬ ਨਾਮੁ। ” (ਭੁਲ ਜਾਣ ਨਾਲ) 

-ਗਉ ੫, ੧੦੧, ੨੧ (186) 
“ਜਾ ਕਉ ਬਿਸਰੈ ਰਾਮ ਨਾਮ ਤਾਹੂ ਕਉ ਪੀਰ। ” (ਭੁਲ ਜਾਏ) 

- ਗਉਂ ੫, ੧੪੭, ੧":੧ (212) 


ਬਿਸਰੋਹੀ ---- ਭੁਲ ਗਿਆ ਹੈ 
“ਹੋਇ ਆਮਰੋ ਗ੍ਰਿਹ ਮਹਿ ਬੈਠਾ ਕਰਣ ਕਾਰਨ ਬਿਸਰੋਹੀ। ”” 
-ਸੋਰ ੫, ੪, ੨੧੨ (609) 


“ਦਾਧੀਲੇ ਲੰਕਾ ਗੜ ਉਪਾੜੀਲੇ ਰਾਵਣ ਬਣੁ ਸਲਿ ਬਿਸਲਿ ਆਣਿ ਤੋਖੀਲੇ ਹਰੀ। ” 
-ਧੰਨਾ ਤ੍ਰਿਲੋ, ੧, ੫:੧ (695) 
ਬਿਸਲੋਧੁ ---- ਵਿਹੁਦਾ ਮਾਦਾ (ਸ਼ਬਦਾਰਥ), ਵਿਹੁ ਦਾ ਰੁੱਖ (ਦਰਪਣ) 
“ਮਨਿ ਹਿਰਦੈ ਕ੍ਰੋਧੁ ਮਹਾ ਬਿਸਲੋਧੁ ਨਿਰਪ ਧਾਵਹਿ ਲੜਿ ਦੁਖੁ ਪਾਇਆ। ?” 
-ਆਸਾ ੪, ਛੰਤ ੧੧, ੨:੩ (445) 
ਧਰਤੀ ਦੀ ਮਿਣਤੀ ਦੀ ਇਕਾਈ, ਵੀਹ ਵਿਸਵੇ ਦਾ ਇਕ ਵਿੱਘਾ ਹੁੰਦਾ ਹੈ 
“ਬੀਸ ਬਿਸਵੇ ਗੁਰ ਕਾ ਮਨੁ ਮਾਨੈ। ” (ਭਾਵ ਪੂਰੀ ਤਰ੍ਹਾਂ) 
-ਗਉ ੫. ਸੁਖ ੧੮, ੩:੧ (287) 
ਵਿਸ਼ਵਾਸ, ਭਰੋਸਾ, ਸ਼ਰਧਾ 
“ਪੂਰੈ ਸਤਿ ਗੁਰਿ ਦੀਆ ਬਿਸਾਸ। ” 
-ਰਾਮ ੫, ੧੮, ੪:੩ (888) 
“ਕਹਤ ਸੁਨਤ ਕਿਛੁ ਸਾਂਤਿ ਨ ਉਪਜਤ ਬਿਨੁ ਬਿਸਾਸ ਕਿਆ ਸੇਖਾਂ। ” (ਸ਼ਰਧਾ) 
-ਸਾਰ ੫. ੮੮, ੧:੧ (1221) 


ਹੋਰ ਰੂਪ: 
ਬਿਸਾਸਾ - 
“ਕਹਾ ਬਿਸਾਸਾ ਦੇਹ ਕਾ ਬਿਲਮ ਨ ਕਰਿਹੋ ਮੀਤ। (ਇਤਬਾਰ, ਵਸਾਹ) 
-ਗਉ ੫. ਬਾਅ ੧੯:੨ (254) 


ਬਿਸਾਸੁ - 
“ਨਾਨਕ ਤਿਨ ਮਹਿ ਏਹੁ ਬਿਸਾਸੁ। ? (ਯਕੀਨ, ਭਰੋਸਾ) 
-ਗਉ ੫. ਸੁਖ ੨੩, ੩:੧੦ (294) 
“ਮਨਿ ਬਿਸਾਸੁ ਪਾਇਓ ਗਹਰਿ ਗਹੁ ਹਦਰਥਿ ਦੀਓ। ” (ਸ਼ਰਧਾ, ਵਿਸ਼ਵਾਸ) 
- ਸਵ ੨, ੭੧ (1392) 


ਬਿਸਾਹਨ ---- ਖਰੀਦਨ, ਵਿਹਾਜਨ 
“ਓਹ ਨਿਤ ਸੁਨੈ ਹਰਿ ਨਾਮ ਜਸੁ ਉਹ ਪਾਪ ਬਿਸਾਹਨ ਜਾਇ। ”? 





3066 


- ਸਲੋ ਕਬ, ੫੨੦੨ (1367) 


ਬਿਸਾਹਾ ---- ਵਿਉਪਾਰ, ਵਣਜ 
“ਹਰਿ ਹਰਿ ਪੂੰਜੀ ਨਾਮ ਬਿਸਾਹਾ। ” 


-ਗਉ ੫. ਬਾਅ ੩੫:੪ (257) 


ਬਿਸਾਹਿਓ --- ਖਰੀਦਿਆ ਹੈ 

“ਤ੍ਰਿਸਨਾ ਗੂਣਿ ਭਰੀ ਘਟ ਭੀਤਰਿ ਇਨ ਬਿਧਿ ਟਾਂਡਾ ਬਿਸਾਹਿਓ। ” 

-ਗਉ ਕਬ, ੪੯, ੧:੨ (333) 
ਹੋਰ ਰੂਪ: 
ਬਿਸਾਹੀ - 
“ਹਰਿ ਪੂਜੀ ਚਾਹੀ ਨਾਮੁ ਬਿਸਾਹੀ ਗੁਣ ਗਾਵੈ ਗੁਣ ਭਾਵੈ। ” (ਖਰੀਦਾਂ) 

-ਆਸਾ ੪, ਛੰਤ ੮, ੩:੩ (442) 

ਬਿਸਾਹੇ - 
“ਪਾਪੁ ਪੁੰਨੁ ਦੁਇ ਬੈਲ ਬਿਸਾਹੇ ਪਵਨੁ ਪੂਜੀ ਪਰਗਾਸਿਓ। ” 

-ਗਉ ਕਬ, ੪੯, ੧:੧ (333) 


-ਗਉ ੫. ਸੁਖ ੧੯, ੧:੩ (288) 


“ਸਭਨਾ ਕਾ ਦਾਤਾ ਕਰਮ ਬਿਧਾਤਾ ਦੂਖ ਬਿਸਾਰਣਹਾਰੁ ਜੀਉ। ” 
-ਆਸਾ ੧, ਛੰਤ ੪, ੧੨ (438) 


ਮਾਰਨਾ, ਦੂਰ ਕਰਨਾ 
“ਸੁੰਮ ਧੀਰੁ ਗੁਰਮਤਿ ਗਭੀਰੁ ਪਰ ਦੁਖ ਬਿਸਾਰਣੁ । 
-ਸਵ ੫, ਕਲ ੭੧ (1407) 


(1) ਦੂਰ ਕਰਨਾ 
“ਪ੍ਰਭ ਕੇ ਸੇਵਕ ਦੂਖ ਬਿਸਾਰਨ। ”” 
-ਗਉ ੫. ਸੁਖ ੧੪, ੭:੪ (282) 
(2) ਭੁਲਾ ਦੇਣਾ 
“ਮੋਹ ਮਗਨ ਪਤਿਤ ਸੰਗਿ ਪ੍ਰਾਨੀ ਐਸੇ ਮਨਹਿ ਬਿਸਾਰਨ। ” 
-ਬਿਲਾ ੫, ੮੩, ੧":੨ (820) 
ਮਾਰਨ ਵਾਲਾ, ਦੂਰ ਕਰਨ ਵਾਲਾ 
“ਹਰਿ ਜਪਿਆ ਹਰਿ ਦੂਖ ਬਿਸਾਰਨਹਾਰਾ। ” 
-ਬਿਲਾ ੫, ੭, ੧:੨ (801) 
ਮਾਰਨ ਵਾਲਾ, ਦੂਰ ਕਰਨ ਵਾਲਾ 
“ਨਿਤ ਗਾਈਐ ਹਰਿ ਦੁਖ ਬਿਸਾਰਨੋ । ” 
੍‌੍ -ਬਿਲਾ ੫, ੭, ੧੫ (80) 





3067 


ਬਿਸਾਰਾ ---- ਭੁਲਾਇਆ ਹੈ 
“ਮਨ ਮੂਰਖ ਕਿਉ ਤਾਹਿ ਬਿਸਾਰਾ। ” 
-ਗਉ ੫. ਬਾਅ ੩੪:੪ (257) 


ਬਿਸਾਰਿ ---- ਭੁਲਾ ਕੇ, ਵਿਸਾਰ ਕੇ, ਵਿਸਾਰ, ਭੁਲਾ 
“ਨਾਮੁ ਬਿਸਾਰਿ ਲਗੈ ਅਨ ਸੁਆਇ। ”” 
-ਗਉ ੫, ੧੩੪, ੩:੧ (192) 
“ਮੋ ਕਉ ਤੂੰ ਨ ਬਿਸਾਰਿ ਤੂ ਨ ਬਿਸਾਰਿ। ” (ਭੁਲਾ) 
-ਮਲਾ ਨਾਮ, ੨, ੧":੧ (1292) 
“ਬਿਖਿਆ ਬਿਖੁ ਜਿਉ ਬਿਸਾਰਿ ਪ੍ਰਭ ਕੌ ਜਸੁ ਹੀਏ ਧਾਰਿ। ? (ਭਾਵ “ਛੱਡ ਕੇ ?) 
-ਜੈਜਾ ੯, ੨, ੨੧੧ (1352) 
ਹੋਰ ਰੂਪ: 
ਬਿਸਾਰਿਓ - 
“ਸਾਸ ਗ੍ਰਾਸ ਕੋ ਦਾਤੋ ਠਾਕੁਰੁ ਸੋ ਕਿਉ ਮਨਹੁ ਬਿਸਾਰਿਓ ਰੇ। ” (ਭੁਲਾਇਆ) 
-ਗਉ ਕਬ, ੫੬, ੧":੧ (335) 
ਬਿਸਾਰਿਆ - 
“ਗਰਭ ਛੋਡਿ ਮ੍ਰਿਤ ਮੰਡਲ ਆਇਆ ਤਉ ਨਰ ਹਰਿ ਮਨਹੁ ਬਿਸਾਰਿਆ। ? (ਭੁਲਾ 
ਦਿੱਤਾ) 
-ਸਿਰੀ ਬੇਣੀ, ੧, ੧:੪ (93) 
ਬਿਸਾਰਿਐ - 
“ਨਾਮਿ ਬਿਸਾਰਿਐ ਸਭੁ ਕੂੜੇ ਕੂੜਿ। ” (ਭੁਲਾਉਣ ਨਾਲ/ਸਦਕਾ) 
-ਗਉ ੧, ਅਸ ੧੨, ੨:੩ (226) 
ਬਿਸਾਰੀ - 
“ਲਾਥੀ ਭੂਖ ਤ੍ਰਿਸਨ ਸਭ ਲਾਥੀ ਚਿੰਤਾ ਸਗਲ ਬਿਸਾਰੀ। ” (ਭੁਲਾ ਦਿਤੀ) 
-ਗਉ ੫, ੧੬੧", ੧:੧ (215) 
“ਮਨ ਤਿਸੁ ਪ੍ਰਭ ਕਉ ਕਬਹੂ ਨ ਬਿਸਾਰੀ। ” (ਭੁਲਾਵਈ') 
-ਗਉ ੫. ਸੁਖ ੬, ੪:੪ (270) 
“ਕਿਉ” ਘੜੀ ਬਿਸਾਰੀ ਹਉ ਬਲਿਹਾਰੀ ਹਉ ਜੀਵਾ ਗੁਣ ਗਾਏ। ” (ਭੁਲਾਵਾਂ) 
-ਤੁਖਾ ੧, ਬਾਰਾ ੩:੩ (1107) 
ਬਿਸਾਰੀਐ - 
“ਸਿਮਰਤ ਸਾਸ ਗਿਰਾਸ ਪੂਰਨ ਬਿਸੁਆਸ ਕਿਉ ਮਨਹੁ ਬਿਸਾਰੀਐ ਜੀਉ। ” 
(ਭੁਲਾਈਏ) 
-ਸਿਰੀ ੫, ਛੰਤ ੩, ੨:੨ (80) 
ਬਿਸਾਰੇ - 
“ਹਰਿ ਹਰਿ ਕਬਹੂ ਨ ਮਨਹੁ ਬਿਸਾਰੇ। ” (ਭੁਲਾਏ) 
-ਗਉ ੫. ੧੩੮”, ੧":੧ (210) 
ਬਿਸਾਰੈ 


6€ 


ਬਿਸਾਂਰੈ ਮੁਗਧੁ ਅਜਾਨੁ। (ਭੁਲਾ ਦਿੰਦਾ ਹੈ) 
-ਗਉ ੫. ਸੁਖ ੪, ੩:੮ (267) 





3068 


(ਸੰ.) ਭੁਲਾ ਕੇ 
“ਅਰੋਗੰ ਮਹਾ ਰੋਗੰ ਬਿਸਿਮ੍ਰਿਤੇ ਕਰੁਣਾ ਮਯਾਹ। ”? 
-ਸਸ ੫, ੨੫੨੨ (1356) 
ਜ਼ਹਿਰ ਰਖਨ ਵਾਲਾ, ਸੱਪ 
“ਬਿਸੀਅਰ ਕਉ ਬਹੁ ਦੂਧੁ ਪੀਆਈਐ ਬਿਖੁ ਨਿਕਸੈ ਫੋਲਿ ਫੁਲੀਠਾ। ” 
-ਗਉਂ ੪, ੬੧, ੩:੨ (171) 
ਹੋਰ ਰੂਪ: 
ਬਿਸੀਅਰੁ - 
“ਬਿਨੁ ਗੁਰ ਬਿਸੀਅਰੁ ਡਸੈ ਮਰਿ ਵਾਟ। ”” 
-ਰਾਮ ੧, ਸਿਗੋ ੩੮:੫ (942) 
ਬਹੁਤ 
“ਇਕਨਾ ਗਲੀ ਜੰਜੀਰੀਆ ਇਕਿ ਤੁਰੀ ਚੜਹਿ ਬਿਸੀਆਰ। ” 
-ਆਸਾ ੧, ਵਾਰ ੨੩੩ (475) 
ਵਿਸ਼, ਜਹਿਰ 
“ਮਾਇਆ ਭੁਇਅੰਗ ਗ੍ਰਸਿਓ ਹੈ ਪ੍ਰਾਣੀ ਗੁਰ ਬਚਨੀ ਬਿਸੁ ਹਰਿ ਕਾਢਿਬਾ। ? 
-ਜੈਤ ੪, ੪, ੧੨ (697) 
ਨਿਸਚਾ, ਭਰੋਸਾ 
“ਸਿਮਰਤ ਸਾਸ ਗਿਰਾਸ ਪੂਰਨ ਬਿਸੁਆਸ ਕਿਉ ਮਨਹੁ ਬਿਸਾਰੀਐ ਜੀਉ। ” 
-ਸਿਰੀ ੫, ਛੰਤ ੩, ੨:੨ (80) 
ਹੋਰ ਰੂਪ: 


ਬਿਸੁਆਸੁ - 
“ਜਤ ਕਤ ਦੇਖਉ ਤਤ ਤਤ ਤੁਮਹੀ ਮੋਹਿ ਇਹੁ ਬਿਸੁਆਸੁ । ” 
-ਗਉਂ ੫. ੧੨੩", ੧:੧ (205) 


ਬਿਸੁਆਸੋ - 
“ਅੰਤਰਿ ਬਾਹਰਿ ਸਰਬਤਿ ਰਵਿਆ ਮਨਿ ਉਪਜਿਆ ਬਿਸੁਆਸੋ। ? (ਨਿਸ਼ਚਾ, 
ਵਿਸ਼ਵਾਸ) 

-ਸਿਰੀ ੫, ਛੰਤ ੨, ੪:੫ (80) 
ਵਿਸਵੇ, ਜ਼ਮੀਨ ਦੀ ਮਿਣਤੀ ਦੀ ਇਕ ਇਕਾਈ, ਵੀਹ ਵਿਸਵੇ ਦਾ ਇਕ ਵਿਘਾ ਹੁੰਦਾ 
ਹੈ। 

“ਬੀਸ ਬਿਸੁਏ ਜਾ ਮਨ ਠਹਰਾਨਾ। ” (ਭਾਵ ਯਕੀਨਨ, ਪੂਰਨ ਤੌਰ ਤੇ) 
-ਰਾਮ ੫, ੧੬, ੨੩ (887) 
ਵਿਸ਼ ਵਾਲੇ, ਜ਼ਹਿਰੀਲੇ 
“ਸਾਕਤ ਕਉ ਅੰਮ੍ਰਿਤ ਬਹੁ ਸਿੰਚਹੁ ਸਭ ਡਾਲ ਫੂਲ ਬਿਸੁਕਾਰੇ । ” 
-ਨਟ ੪, ਅਸ ੬, ੫:੧ (983) 


ਬਿਸੁੰਭਰ ---- ਸੰਸਾਰ ਨੂੰ ਭਰਨ ਵਾਲਾ, ਪ੍ਰਭੂ, ਵਿਸ਼ਵ ਦੀ ਪਾਲਣਾ ਕਰਨ ਵਾਲਾ 





3069 


“ਸਿਮਰਉ ਜਾਸ ਬਿਸੁੰਭਰ ਏਕੈ । ” 
-ਗਉ ੫, ਸੁਖ ੧, ੧:੩ (262) 


ਵਿਹੁ ਜ਼ਹਿਰ 
“ਅੰਧੇ ਖਾਵਹਿ ਬਿਸੂ ਕੇ ਗਟਾਕ। ” 


-ਸਾਰ ੫, ੧੦੫, ੧":੧ (1224) 


“ਧੰਧ ਬੰਧ ਬਿਨਸੇ ਮਾਇਆ ਕੇ ਸਾਧੂ ਸੰਗਤਿ ਮਿਟੇ ਬਿਸੂਰ । ” 
-ਟੋਡੀ ੫, ੨੩, ੨੧੧ (716) 
ਹੋਰ ਰੂਪ: 
ਬਿਸੂਰੇ - 
“ਆਵਣ ਜਾਣ ਰਹੇ ਥਿਤਿ ਪਾਈ ਜਨਮ ਮਰਣ ਕੇ ਮਿਟੇ ਬਿਸੂਰੇ। ” (ਝੋਰੇ) 
-ਬਿਲਾ ੫, ੧੦੮, ੧:੨ (825) 


-ਗਉ ੫, ਥਿਤੀ ੮:੬ (298) 


“ਤਾ ਕੀ ਚਾਕਰੀ ਕਰਹੁ ਬਿਸੇਖਾ। ” (ਵਿਸ਼ੇਸ਼ ਕਰਕੇ) 

-ਗਉ ੫, ਅਸ ੬, ੬:੪ (238) 
ਬਿਸੇਖੈ - 
“ਬਸਤ੍ਰ ਬਿਭੂਖਨ ਸੁਖ ਬਹੁਤ ਬਿਸੇਖੈ। ” (ਵਿਸ਼ੇਸ਼ ਭਾਵ ਉਤਮ) 

-ਆਸਾ ੫, ੧੧, ੨੯੧ (373) 

(2) ਵਿਸ਼ੇਸ਼ਤਾ, ਵਡਿਆਈ 
“ਕਿਸੁ ਜਾਤਿ ਤੇ ਕਿਹ ਪਦਹਿ ਅਮਰਿਓ ਰਾਮ ਭਗਤ ਬਿਸੇਖ। ” 

-ਕੇਦਾ ਰਵਿ, ੧, ੧":੨ (1124) 


“ਅਟਕਿਓ ਸੁਤ ਬਨਿਤਾ ਸੰਗ ਮਾਇਆ ਦੇਵਨਹਾਰੁ ਦਾਤਾਰੁ ਬਿਸੇਰੋ । ” 

-ਕਾਨ ੫, ੨੫, ੨:੧ (1303) 
ਗੰਦਗੀ, ਮਲ 
“ਬਿਖ ਕਾ ਕੀੜਾ ਬਿਖੁ ਸਿਉ ਲਾਗਾ ਬਿਸ੍ਹਾ ਮਾਹਿ ਸਮਾਈ। ”” 

-ਵਡ ੩, ਛੰਤ ੫. ੩:੪ (571) 


ਬਿਸੁਰੀਯਾ --- ਵਿਸਤ੍ਰਿਤ ਹੋਈ, ਖਿਲਰੀ, ਫੈਲੀ 


੨ 


“ਕਵਿ ਜਨ ਕਲ੍ਹ ਸਬੁਧੀ ਕੀਰਤਿ ਜਨ ਅਮਰਦਾਸ ਬਿਸੂਰੀਯਾ। ”” 
-ਸਵ ੩, ੧:੪ (1392) 


ਬਿਸੀਰਨਹ _-- ਫੈਲਾ ਦੇਣਾ, ਖਿਲਾਰ ਦੇਣਾ 


੨ 





3070 


“ਮਿਤ੍ਰ ਤਜੰਤਿ ਸਤ੍ਰੰ ਦ੍ਰਿੜੰਤਿ ਅਨਿਕ ਮਾਯਾ ਬਿਸ੍ਹੀਰਨਹ। ” 
-ਸਸ ੫, ੪੯੨ (1358) 
(1) ਬਿਸਰਾਮ, ਠਹਿਰਨ/ਆਰਾਮ ਕਰਨ ਦਾ ਥਾਂ, ਟਿਕਾਨਾ 
“ਸੁੰਦਰ ਸੁਆਮੀ ਧਾਮ ਭਗਤਹ ਬਿਸ੍ਾਮ ਆਸਾ ਲਗਿ ਜੀਵਤੇ ਜੀਉ। ” 
-ਸਿਰੀ ੫. ਛੰਤ ੩, ੩:੧ (80) 
““ਮਿਟਿ ਗਏ ਗਵਨ ਪਾਏ ਬਿਸ੍ਰਾਮ। ” 
-ਗਉ ੫. ਸੁਖ ੧੧, ੮:੮ (278) 


“ਭ੍ਰਿਤਿਆ ਪ੍ਰਿਅ ਬਿਸ੍ਹਾਮ ਚਰਣੰ। ” (ਨਿਵਾਸ ਦੇਣ ਵਾਲੇ) 
-ਸਸ ੫, ੫:੩ (1354) 
ਹੋਰ ਰੂਪ: 
ਬਿਸਰਾਮੰ - 
“ਹੇ ਕਾਮੰ ਨਰਕ ਬਿਸ੍ਾਮੰ ਬਹੁ ਜੋਨੀ ਭੁਮਾਵਣਹ। ” (ਵਾਸਾ ਦਿਵਾਉਣ ਵਾਲੇ।) 
-ਸਸ ੫, ੪੬੧ (1358) 


(2) ਟਿੱਕਾ, ਸ਼ਾਂਤੀ, ਸਥਿਰਤਾ 
“ਸੂਖ ਸਹਜ ਆਨੰਦ ਬਿਸ੍ਰਾਮ। ” 


-ਗਉ ੫. ੧੪੧", ੩:੨ (210) 
“ਭਗਤ ਜਨਾ ਕੈ ਮਨਿ ਬਿਸਾਮ। ”” 
-ਗਉ ੫. ਸੁਖ ੨, ੧":੨ (262) 
(3) ਸੁਖ, ਟਿਕਾਓ 
“ਹਰਿ ਬਿਸ੍ਹਾਮ ਨਿਧਿ ਪਾਇਆ। ” 
-ਗਉ ੫, ੧੪੬”, ੩:੧ (211) 
(4) ਆਰਾਮ 
“ਅਨਦ ਰੁਪ ਕੀਰਤਨੁ ਬਿਸ੍ਾਮ। ” 
੍‌੍ -ਆਸਾ ੫, ੮੮, ੨੨ (392) 
(5) ਆ ਟਿਕਣਾ, ਆ ਵਸਨਾ 
“ਕੋਟਿ ਜਾਪ ਤਾਪ ਬਿਸ੍ਰਾਮ। ”” 
-ਰਾਮ ੫, ੨੬, ੧:੧ (890) 
- ਸੁਖ ਦਾ ਖਜ਼ਾਨਾ 
“ਸਾਸਿ ਸਾਸਿ ਮਨੁ ਨਾਮੁ ਸਮ੍ਾਂਰੈ ਇਹੁ ਬਿਸ੍ਰਾਮਨਿਧਿ ਪਾਈ। ” 
-ਧਨਾ ੫, ੧੦, ੧੨ (673) 
ਬ੍ਰਿਸਾਮਾ ---- ਟਿਕਾਓ 


ਰ੍‌ “ਸੂਮੁ ਥਾਕਾ ਪਾਏ ਬਿਸ੍ਰਾਮਾ ਮਿਟਿ ਗਈ ਸਗਲੀ ਧਾਈ। ”” 
-ਮਾਰੂ ੫. ੬, ੧੨ (1000) 


-ਗਉ ੫. ਸੁਖ ੨, ੫:੨ (264) 





3071 


“ਦੇਹੀ ਮਹਿ ਇਸ ਕਾ ਬਿਸ੍ਰਾਮੁ। ” 
-ਗਉ ੫. ਸੁਖ ੨੩, ੧:੬ (293) 
“ਦੁਖ ਬਿਨਸੇ ਸੁਖ ਕੀਓ ਬਿਸ੍ਾਮੁ। ” 


(2) ਟਿਕਾਓ, ਸ਼ਾਂਤੀ 
“ਨਾਮ ਜਪਤ ਪਾਵਹਿ ਬਿਸ੍ਰਾਮੁ। ” 


-ਮਾਲੀ ੫, ੫, ੧:੨ (987) 


-ਗਉ ੫. ਸੁਖ ੧੪, ੭:੯ (282) 
(3) ਸਹਾਰਾ, ਆਸਰਾ, ਧਰਵਾਸ 
“ਬੁਡਤ ਜਾਤ ਪਾਏ ਬਿਸ੍ਹਾਮੁ । ” 
-ਗਉ ੫. ਸੁਖ ੨੦, ੫:੮ (290) 
“ਸੁਣਿ ਸੁਣਿ ਜੀਵਉ ਮਨਿ ਇਹੁ ਬਿਸ੍ਰਾਮੁ। ' (ਧਰਵਾਸ) 
-ਰਾਮ ੫, ੩੭, ੩੧ (894) 


€) 


“ਬਿਸੂ ਕਾ ਦੀਪਕੁ ਸ੍ਰਾਮੀ ਤਾਚੇਰੇ ਸੁਆਰਥੀ ਪੰਖੀ ਰਾਇ ਗਰੁੜ ਤਾਚੇ ਬਾਧਵਾ। ” 
-ਧਨਾ ਤ੍ਰਿਲੋ, ੧, ੨:੧ (695) 


ਬਿਸੂੰਭਰ ---- ਜਗਤ ਦਾ ਪਾਲਣਹਾਰ, ਵਾਹਿਗੁਰੂ 
“ਬਿਸੂੰਭਰ ਜੀਅਨ ਕੋ ਦਾਤਾ ਭਗਤਿ ਭਰੇ ਭੰਡਾਰ। ” 
-ਗੂਜ ੫. ੨੩, ੧:੧ (500) 


4੦੨9੬ 04 400 ਬਿਸ੍ਹਾਸ। ” (ਸ਼ਰਧਾ 
-ਗਉ ਕਬ ਥਿਤੀ ੪:੩ (343) 
ਹੋਰ ਰੂਪ: 
ਬਿਸ੍ਹਾਸਾ - 
“ਭੂਮ ਕੀ ਜਾਲੀ ਤਾ ਕੀ ਕਾਟੀ ਜਾ ਕਉ ਸਾਧ ਸੰਗਤਿ ਬਿਸ੍ਹਾਸਾ। ” 
-ਗਉ ੫, ੧੩੩", ੧:੨ (208) 


ਬਿਸ੍ਹਾਸੁ - 
“ਬਹੁਰਿ ਉਸ ਕਾ ਬਿਸ੍ਹਾਸੁ ਨ ਹੋਵੈ। ” (ਵਿਸ਼ਵਾਸ, ਯਕੀਨ, ਇਤਬਾਰ) 
- ਗਉ ੫, ਸੁਖ, ੫, ੨:੬ (268) 
“ਮਹਾ ਅਨੰਦ ਕਰਹੁ ਦਾਸ ਹਰਿ ਕੇ ਨਾਨਕ ਬਿਸ੍ਹਾਸੁ ਮਨਿ ਆਇਓ। ” (ਯਕੀਨ) 
- ਮਲਾ ੫, ੧੮, ੨:੨ (1270) 
“ਅਉਖਧ ਮੰਤ੍ਰ ਮੂਲ ਮਨ ਏਕੈ ਮਨਿ ਬਿਸਹਾਸੁ ਪ੍ਭ ਧਾਰਿਆ। ” (ਨਿਸਚਾ) 
-ਧਨਾ ੫. ੧੬, ੨੧ (675) 


“ਉਨਿ ਸਤਿਗੁਰੁ ਸੇਵਿ ਪਰਮਪਦੁ ਪਾਇਆ ਉਧਰਿਆ ਸਗਲ ਬਿਸ੍ਹਾਨ। ” 
-ਸਾਰ ੫, ੨, ੪੧੨ (1203) 
ਬਿਹਈ ਹੈ --- ਲੰਘਦੀ ਹੈ, ਬੀਤਦੀ ਹੈ 
“ਭੁਮਤ ਫਿਰਤ ਤੇਲਕ ਕੇ ਕਪਿ ਜਿਉ ਗਤਿ ਬਿਨੁ ਰੈਨਿ ਬਿਹਈ ਹੈ । ” 





3072 


-ਗੂਜ ਕਬ, ੧, ੪:੧ (524) 


“ਤਰਵਰ ਬਿਰਖ ਬਿਹੰਗ ਭੁਇਅੰਗਮ ਘਰਿ ਪਿਰੁ ਧਨ ਸੋਹਾਗੈ। ”” 
- ਸਾਰ ੧, ੨, ੨੩੨ (1197) 


ਬਿਹੰਗਮ ---- ਪੰਛੀ ਦੀ ਬ੍ਰਿਤੀ ਵਾਲਾ ਭਾਵ ਵਿਰਕਤ, ਤਿਆਗੀ (ਸਾਧ) 
“ਰਹੈ ਬਿਹੰਗਮ ਕਤਹਿ ਨ ਜਾਈ। ” 
-ਗਉ ਕਬ, ਬਾਅ ੯:੩ (340) 


““ਝੁਠੈ ਮੋਹਿ ਲਪਟਾਇਆ ਹਉ ਹਉ ਕਰਤ ਬਿਹੰਧੁ । ” 


-ਰਾਮ ੫, ਵਾਰ ਪਸ, ੫, ੨:੮ (959) 


<< (1) ਗੁਜ਼ਰਦੀ ਹੈ, ਲੰਘਦੀ ਹੈ, ਬੀਤਦੀ ਹੈ 
“ਲੰਪਟ ਚੋਰ ਨਿੰਦਕ ਮਹਾ ਤਿਨਹੁ ਸੰਗਿ ਬਿਹਾਇ। ”? 
੍‌੍ -ਗਉ ੫, ਬਾਅ ੫੨:੬ (261) 
“ਤਾਮਸਿ ਲਗਾ ਸਦਾ ਫਿਰੈ ਅਹਿ ਨਿਸਿ ਜਲਤੁ ਬਿਹਾਇ। ” 
-ਬਿਹਾ ੪, ਵਾਰ ੧੫ਸ, ੩, ੧:੩ (554) 
ਹੋਰ ਰੂਪ: 
ਬਿਹਾਈ - 
“ਏਕ ਨਿਮਖਮਹਿ ਮੇਰਾ ਸਭੁ ਦੁਖੁ ਕਾਟਿਆ ਨਾਨਕ ਸੁਖਿ ਰੈਨਿ ਬਿਹਾਈ। ” 
-ਮਲਾਂ ਪ. ੬, ੨੨ (1267) 
ਬਿਹਾਏ - 
“ਕਾਹੁ ਪਵਨ ਧਾਰ ਜਾਤ ਬਿਹਾਏ । ” 
੍‌੍ -ਰਾਮ ੫, ਅਸ ੩, ੪:੩ (914) 
(2) ਰੋਹੜ ਦੇ 
“ਕਬੀਰ ਸੰਸਾ ਦੂਰਿ ਕਰੁ ਕਾਗਦ ਦੇਹ ਬਿਹਾਇ । ”” 
੍‌ -ਸਲੋ ਕਬ, ੧੭੩੪੧ (1373) 


“ਸਾਝ ਬਿਹਾਗ ਤਕਹਿ ਆਗਾਸੁ । ” 
-ਗਉ ੧, ੬, ੩:੨ (152) 


ਹੋਰ ਰੂਪ: 

ਬਿਹਾਗੈ - 

“ਚਉਥਾ ਪਹਰੁ ਭਇਆ ਦਉਤੁ ਬਿਹਾਗੈ ਰਾਮ। ” (ਸੂਰਜ, ਸੂਰਜ ਚੜ੍ਹ ਪਿਆ ਭਾਵ 
ਬਿਰਧ ਅਵਸਥਾ ਆ ਗਈ) 


-ਤੁਖਾ ੧, ਛੰਤ ੨, ੪:੧ (1110) 


ਬਿਹਾਝਹਿ --- ਖਰੀਦਦੇ ਹਨ 
“ਬਿਖੁ ਬਿਹਾਝਹਿ ਬਿਖੁ ਮੋਹ ਪਿਆਸੇ ਕੂੜੁ ਬੋਲਿ ਬਿਖੁ ਖਾਵਣਿਆ। ” 
-ਮਾਝ ੩, ਅਸ ੧੮, ੭:੩ (120) 





3073 


ਹੋਰ ਰੂਪ: 
ਬਿਹਾਝਹੁ - 
“ਜਾ ਕਉ ਆਇ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ। ” (ਵਣਜ ਕਰੋ, 
ਖਰੀਦੋ) 
-ਗਉ ੫. ਸੋਹ ੫, ੩:੧ (13) 
ਬਿਹਾਝਨ - 
“ਕਾਚ ਬਿਹਾਝਨ ਕੰਚਨ ਛਾਡਨ ਬੈਰੀ ਸੰਗਿ ਹੇਤ ਸਾਜਨ ਤਿਆਗਿ ਖਰੇ। ?” 
(ਖਰੀਦਨਾ) 
-ਬਿਲਾ ੫, ੯੬, ੧:੧ (823) 
ਬਿਹਾਝੀ - 
“ਕਰਿ ਕਰਿ ਅਨਰਥ ਬਿਹਾਝੀ ਸੰਪੈ ਸੁਇਨਾ ਰੂਪਾ ਦਾਮਾ। ” (ਖਰੀਦੀ ਭਾਵ 
ਇਕੱਤਰ ਕੀਤੀ) 
-ਗੁੂਜ ੫, ੮, ੩:੧ (497) 
ਬਿਹਾਝੇ - 
“ਤਿਸੁ ਜਨ ਕੇ ਹਮ ਹਾਟਿ ਬਿਹਾਝੇ ਜਿਸੁ ਹਰਿ ਹਰਿ ਕ੍ਰਿਪਾ ਕਰੈ। ” (ਵਿੱਕੇ ਸਾਡਾ 
ਵਣਜ ਹੋਇਆ) 
-ਮਲਾ ੪, ੩, ੨:੧ (1263) 
ਬਿਹਾਣੀ ---- ਲੰਘੀ, ਬੀਤੀ, ਗੁਜ਼ਰੀ 
“ਭਰਣ ਪੋਖਣ ਸੰਗਿ ਅਉਧ ਬਿਹਾਣੀ। ” 
-ਸੂਹੀ ੫, ੩੩, ੩੧੧ (743) 
ਬਿਹਾਣੀਤਾ --- ਲੰਘ/ਗੁਜ਼ਰ/ਬੀਤ ਜਾਂਦੀ ਹੈ 
“ਕਾਇਆ ਕਮਲੀ ਹੰਸੁ ਇਆਣਾ ਮੇਰੀ ਮੇਰੀ ਕਰਤ ਬਿਹਾਣੀਤਾ। ”” 
-ਗਉ ੧, ੧੫, ੪:੧ (156) 
ਬੀਤਦੀ/ਲੰਘਦੀ/ਗੁਜ਼ਰਦੀ ਜਾਂਦੀ ਹੈ 
“ਦਿਨ ਖਾਤ ਜਾਤ ਬਿਹਾਤ ਪਭ ਬਿਨੁ ਮਿਲਹੁ ਪ੍ਰਭ ਕਰੁਣਾ ਪਤੇ । ”” 
-ਆਸਾਂ ੫, ਛੰਤ ੧੪, ੧:੩ (462) 
ਹੋਰ ਰੂਪ: 
ਬਿਹਾਤੁ - 
“ਨਾਨਕ ਜਨ ਕਹਿ ਪੁਕਾਰਿ ਅਉਸਰੁ ਬਿਹਾਤੁ ਹੈ। ” (ਬੀਤ, ਲੰਘ) 
-ਜੈਜਾ ੯, ੨, ੨੧੨ (1352) 
ਬਿਹਾਨਿ ---- ਲੰਘਦੀ/ਗੁਜ਼ਰਦੀ/ਬੀਤਦੀ ਹੈ 
“ਲਾਲਚ ਝੂਠ ਬਿਕਾਰ ਮਹਾਮਦ ਇਹ ਬਿਧਿ ਅਉਧ ਬਿਹਾਨਿ। ” 
-ਕੇਦਾ ਕਬ, ੫, ੨੭੧ (1124) 


ਹੋਰ ਰੂਪ: 
ਬਿਹਾਨੀ - 
“ਹਉ ਸੰਚਉ ਹਉ ਖਾਟਤਾ ਸਗਲੀ ਅਵਧ ਬਿਹਾਨੀ। ” (ਲੰਘ ਗਈ) 





3074 


-ਗਉ ੫. ਅਸ ੧੫, ੧":੧ (242) 
ਬਿਹਾਨੀਆ - 
“ਹਉ ਹਉ ਕਰਤ ਬਿਹਾਨੀਆ ਸਾਕਤ ਮੁਗਧ ਅਜਾਨ। ” (ਲੰਘ ਗਈ) 
-ਗਉ ੫. ਬਾਅ ੪੭ਸ:੧ (260) 
ਬਿਹਾਨੇ - 
“ਇਆਹੂ ਜੁਗਤਿ ਬਿਹਾਨੇ ਕਈ ਜਨਮ। ” (ਲੰਘ ਗਏ) 
-ਗਉ ੫. ਸਖ ੪, ੭:੯ (268) 


ਬਿਹਾਨੋ - 
“ਜਨਮੁ ਬਿਹਾਨੋ ਅਹੰਕਾਰਿ ਅਰੁ ਵਾਦਿ। ? 


-ਰਾਮ ੫. ੪੮, ੨੧ (898) 


ਅਨੰਦ ਦੇਣ ਵਾਲਾ ਭਾਵ ਹਰੀ 
“ਸੀਤਲਾ ਤੇ ਰਖਿਆ ਬਿਹਾਰੀ। ”” 
-ਗਉ ੫, ੧੭੨, ੧:੧ (200) 
ਬਿਹਾਲ - (ਫਾ. ਬਦਹਾਲ), ਬੁਰੇ ਹਾਲ ਵਾਲਾ ਭਾਵ ਵਿਆਕੁਲ, ਦੁਖੀ 
“ਲਖ ਘਾਟੀ ਊੱਚੌ ਘਨੋ ਚੰਚਲ ਚੀਤ ਬਿਹਾਲ। ” 
-ਚਉ ੫, ੯:੧ (1364) 
ਹੋਰ ਰੂਪ: 
ਬਿਹਾਲਿਆ - 
“ਨੈਣ ਨ ਦੇਖਹਿ ਸਾਧ ਸਿ ਨੈਣ ਬਿਹਾਲਿਆ। ”? (ਦੁਖੀ, ਵਿਆਕੁਲ) 
-ਫੁਨ ੫. ੧੪:੧ (1362) 
ਲੰਘੇ, ਗੁਜ਼ਰੇ, ਬੀਤੇ 
“ਪੁਤ ਮਿਤ ਬਿਉਹਾਰ ਬਨਿਤਾ ਏਹ ਕਰਤ ਬਿਹਾਵਏ । ” 
-ਜੈਤ ੫, ਛੰਤ ੩, ੧:੪ (705) 
ਲੰਘੇ, ਗੁਜ਼ਰੇ, ਬੀਤੇ 
“ਅਉਧ ਬਿਹਾਵਤ ਅਧਿਕ ਮੋਹਾਵਤ ਪਾਪ ਕਮਾਵਤ ਬੁਡੇ ਐਸੇ। ” 
-ਬਿਲਾ ੫, ੧੨੫, ੧:੨ (829) 
ਗੁਜ਼ਰਦੀ/ਬੀਤਦੀ/ਲੰਘਦੀ ਹੈ 
“ਧਰਣੀਧਰੁ ਤਿਆਗਿ ਨੀਚ ਕੁਲ ਸੇਵਹਿ ਹਉ ਹਉ ਕਰਤ ਬਿਹਾਵਥ। ” 
-ਮਾਰੂ ੫, ੧੦, ੨:੧ (1001) 
ਗੁਜ਼ਰਦੀ ਹੈ 
“ਜਨ ਨਾਨਕ ਕਉ ਗੁਰ ਪੂਰਾ ਭੇਟਿਓ ਸੁਖਿ ਸਹਜੇ ਅਨਦ ਬਿਹਾਵਾ। ” 
-ਸਾਰ ੫, ੩੯, ੨੨ (1212) 
ਹੋਰ ਰੂਪ: 
ਬਿਹਾਂਵੈ - 
“ਪ੍ਰਭ ਕਉ ਸਿਮਰਹਿ ਤਿਨ ਸੂਖਿ ਬਿਹਾਵੈ। ” (ਲੰਘਦੀ ਹੈ) 
-ਗਉ ੫. ਸੁਖ ੧, ੬:੪ (263) 





3075 


“ਨਾਮ ਬਿਹੂਣ ਮੁਕਤਿ ਕਿਉ ਹੋਇ। ” 


-ਸਾਰ ੪, ਵਾਰ ੧ਸ, ੧, ੩:੪ (1237) 


(ਅ ਬਦੂੰ) ਵਿਹੂਣਾ, ਰਹਿਤ, ਬਿਨਾਂ 
“ਕਹੀ ਨ ਉਪਜੈ ਉਪਜੀ ਜਾਣੈ ਭਾਵ ਅਭਾਵ ਬਿਹੁਣਾ । ”” 
____-ਆਸਾ ਕਬ, ੧; ੩:੧ (475) 
ਹੋਰ ਰੂਪ: 
“ਨਾਮ ਬਿਹੂਣੀ ਦੁਖਿ ਜਲੈ ਸਬਾਈ। ” (ਖਾਲੀ, ਵਿਹੂਣੀ) 
-ਆਸਾ ੩, ੪੫, ੨:੩ (362) 
ਬਿਹੂਣੇ - 
“ਨਾਮ ਬਿਹੂਣੇ ਚਲਸਹਿ ਰੋਇ। ” 
-ਰਾਮ ੫, ੨੪, ੨:੪ (890) 
“ਨਾਮ ਬਿਹੁਣੈ ਮਾਥੇ ਛਾਈ। ”? 
ਰਹ -ਆਸਾ ੧; ਅਸ ੨, ੧:੪ (412) 


“ਨਾਮ ਬਿਹੂਨ ਜੀਵਨ ਕਉਨ ਕਾਮ। ”” 
-ਗਉਂ ੫, ੧੧੧, ੧":੨ (188) 


“ਨਾਮ ਬਿਹੂਨੜਿਆ ਸੇ ਮਰਨਿ੍‌ ਵਿਸੂਰਿ ਵਿਸੂਰਿ। ” 
-ਆਸਾ ੫, ੧੦੬, ੨੧੨ (397) 


“ਨਾਮ ਬਿਹੂਨਾ ਤਨੁ ਮਨੁ ਹੀਨਾ ਜਲ ਬਿਨੁ ਮਛੁਲੀ ਜਿਉ ਮਰੈ। ” 
-ਸਿਰੀ ੫, ਛੰਤ ੩, ੧:੪ (80) 
“ਮੋਹਿ ਨਿਰਗੁਨ ਸਭ ਗੁਣਹ ਬਿਹੂਨਾ। ” (ਖਾਲੀ) 
-ਬਿਲਾ ੫, ੧੪, ੧੨ (805) 
ਹੋਰ ਰੂਪ: 
“ਗੁਰਮਤਿ ਸਾਰੁ ਹੋਰ ਨਾਮ ਬਿਹੂਨੀ। ” 
-ਰਾਮ ੧, ਓਅੰ ੨੦:੮ (932) 
“ਨਾਮ ਬਿਹੁਨੇ ਨਾਨਕਾ ਹੋਤ ਜਾਤ ਸਭੁ ਧੁਰ। ”” 
੍‌੍ ਹੁ -ਗਉ ੫. ਬਾਅ ੪ਸ:੨ (250) 


(1) ਔਖਾ, ਕਠਿਨ, ਬੁਰੀ ਸ਼ਕਲ ਦਾ ਭਿਆਨਕ (ਮਹਾਨਕੋਸ਼) 
“ਬਿਨੁ ਪਰ੍ਭ ਕੋਇ ਨ ਰਾਖਨਹਾਰੁ ਮਹਾ ਬਿਕਟ ਜਮ ਭਇਆ। ” 





3076 


-ਸਿਰੀ ੫, ੮੪, ੪:੨ (47) 
“ਟਟਾ ਬਿਕਟ ਘਾਟ ਘਟ ਮਾਹੀ। ” (ਬਿਖੜਾ) 
-ਗਉ ਕਬ, ਬਾਅ ੧੭:੧ (341) 
(2) ਬਿ#ਕਟ, ਨ ਕਟੀਆ ਹੋਈਆਂ ਭਾਵ ਲੰਮੀਆਂ 
“ਜਟਾ ਬਿਕਟ ਬਿਕਰਾਲ ਸਰੂਪੀ ਰੂਪੁ ਨ ਰੇਖਿਆ ਕਾਈ ਹੇ । ”” 
-ਮਾਰੂ ੧, ਸੋਲਾ ੨, ੫:੩ (1021) 


ਬਿਕਰਾਲ --- ਭਿਆਨਕ, ਡਰਾਉਣਾ 
“ਹਉ ਬਿਗੜੈ ਰੂਪਿ ਰਹਾ ਬਿਕਰਾਲ। ” 


-ਸਿਰੀ ੧, ੨੯, ੧%":੨ (24) 
ਹੋਰ ਰੂਪ: 
ਬਿਕਰਾਲਾ - 
“ਮਨਮੁਖ ਕੁਚੀਲ ਕੁਛਿਤ ਬਿਕਰਾਲਾ। ” (ਡਰਾਉਣਾ) 
-ਗਉ ੧, ਅਸ ੪, ੬:੨ (222) 
ਬਿਕਰਾਲੂ - 
“ਕਾਮ ਕ੍ਰੋਧੁ ਬਿਕਰਾਲੁ ਦੂਤ ਸਭਿ ਹਾਰਿਆ। ” (ਡਰਾਉਣੇ) 
-ਬਿਲਾ ੪, ੧੧:੩ (854) 


(1) ਕਲ (ਆਵਾਜ਼) ਬਿਨਾਂ, ਨਾ ਸੁਣ ਸਕਨ ਵਾਲੇ 
“ਸੁਵਨਨ ਬਿਕਲ ਭਏ ਸੰਗਿ ਤੇਰੇ ਇੰਦੀ ਕਾ ਬਲੁ ਥਾਕਾ। ” 
-ਆਸਾ ਕਬ, ੧੮, ੩:੧ (480) 
(2) ਵਿਆਕੁਲ, ਬੁਧੂ, ਬੇ ਸੁਧ, ਮਸਤ 
“ਇਤਨੀ ਨ ਬੂਝੈ ਕਬਹੂ ਚਲਨਾ ਬਿਕਲ ਭਇਓ ਸੰਗਿ ਮਾਇਓ। ”” 
-ਦੇਵ ੫, ੧੫, ੧੧੨ (531) 
“ਜਿਉ ਆਕਲ ਬਿਕਲ ਭਈ ਗੁਰ ਦੇਖੇ ਹਉ ਲੋਟ ਪੋਟ ਹੋਇ ਪਈਆ। ?” 
-ਬਿਲਾ ੪, ਅਸ ੫, ੧":੨ (836) 
“ਸੈਸਾਰ ਗਾਰ ਬਿਕਾਰ ਸਾਗਰ ਪਤਿਤ ਮੋਹ ਮਾਨ ਅੰਧ। ” 
“ਬਿਕਲ ਮਾਇਆ ਸੰਗਿ ਧੰਧ। ” (ਘਬਰਾਇਆ ਹੋਇਆ) 
-ਕਾਨ ੫, ੪੧, ੧੧੧੨ (1306) 


“ਹਰਿ ਕਾ ਨਾਮੁ ਨ ਚੇਤੈ ਪ੍ਰਾਣੀ ਬਿਕਲੁ ਭਇਆ ਸੰਗਿ ਮਾਇਆ। ”? 

-ਸਿਰੀ ੧, ਪਹ ੧, ੩:੩ (75) 
(3) ਕੰਮਜ਼ੋਰ 
“ਜਬ ਲਗੁ ਬਿਕਲ ਭਈ ਨਹੀ ਬਾਨੀ । ” 

-ਭੈਰ ਕਬ, ੯, ੨:੩ (1159) 
(4) ਅਪੂਰਣ ਭਾਵ ਮਿਥਿਆ (ਮਹਾਨਕੋਸ਼) ਕਠਿਨ (ਦਰਪਨ) 
“ਜਿਨਿ ਸਕਲ ਬਿਕਲ ਭੂਮ ਕਾਟੇ ਮੋਰ। ”” 

-ਬਸੰ ਰਾਮਾ, ੧, ੩:੨ (1195) 





4077 


ਬਿਕਾਇ ---- ਵਿਕਦੇ/ਵੇਚੇ ਜਾਂਦੇ ਹਨ 
“ਰੋਵਹੁ ਸਾਕਤ ਬਾਪੁਰੇ ਜੁ ਹਾਟੈ ਹਾਟ ਬਿਕਾਇ। ” 
-ਸਲੋ ਕਬ, ੧੬:੨ (1365) 
ਹੋਰ ਰੂਪ: 
ਬਿਕਾਈ - 
“ਅਉਗਣੁ ਜਾਵੈ ਤਪੁੰਨ ਕਰੇ ਕਿਉ ਨੇਖਾਸਿ ਬਿਕਾਈ। ”” 
-ਪ੍ਰਭਾ ੧, ਅਸ ੪, ੨੩੨ (1344) 


ਬਿਕਾਨਉ --- ਵਿਕ ਗਿਆ ਹੈ 
“ਮਨੁ ਮਾਇਆ ਕੈ ਹਾਥਿ ਬਿਕਾਨਉ। ”” 
-ਜੈਤ ਰਵਿ, ੧, ੧":੨ (710) 
ਹੋਰ ਰੂਪ: 


ਬਿਕਾਨਾ - 
“ਰਾਮ ਭਜਨ ਕੀ ਗਤਿ ਨਹੀ ਜਾਨੀ ਮਾਇਆ ਹਾਥ ਬਿਕਾਨਾ। ” (ਵਿਕ ਗਿਆ) 
-ਸੋਰ ੯, ੧੦, ੨:੧ (633) 
ਬਿਕਾਨੋ - 
“ਰਤਨ ਗਾਹਕੁ ਗੁਰੁ ਸਾਧੂ ਦੇਖਿਓ ਤਬ ਰਤਨੁ ਬਿਕਾਨੋ ਲਾਖਾ। ” (ਵਿਕਿਆ) 
-ਜੈਤ ੪, ੨, ੧:੨ (696) 


(1) ਦੋਖ, ਐਬ, ਵਿਕਾਰ, ਬੁਰਾਈਆਂ, ਮੰਦੀਆਂ ਵਾਸ਼ਨਾਵਾਂ 
“ਬਿੰਥੇ ਬਿਕਾਰ ਦੁਸਟ ਕਿਰਪਾ ਕਰੇ ਇਨ ਤਜਿ ਆਤਮੈ ਹੋਇ ਧਿਆਈ। ” 
-ਸਿਰੀ ੧, ੨੬, ੨੧ (23) 

“ਇਹ ਕਾਰਜਿ ਤੇਰੇ ਜਾਹਿ ਬਿਕਾਰ । ”? 

-ਗਉ ੫. ੮੭, ੨੧ (185) 
“ਬਧੇ ਬਿਕਾਰ ਲਿਖੇ ਬਹੁ ਕਾਗਰ । ” 

-ਗਉਂ ੫. ੧੪੭, ੪:੧ (195) 
(ਮਹਾਨਕੋਸ਼ ਅਰਥ “ਦੁਖ” ਕਰਦਾ ਹੈ) 
“ਪ੍ਰੀਤਿ ਨਹੀ ਜਉ ਨਾਮ ਸਿਉ ਤਉ ਏਊ ਕਰਮ ਬਿਕਾਰ। ” (ਵਿਕਾਰ ਪਾਪ) 

-ਗਉ ੫. ਬਾਅ ੯:੪ (252) 
“ਅਜਹੁ ਬਿਕਾਰ ਨ ਛੋਡਈ ਪਾਪੀ ਮਨ ਮੰਦਾ। ” (ਮੰਦੇ ਕਰਮ, ਮੰਦ ਵ੍ਰਿਤੀ) 

-ਬਿਲਾ ਕਬ, ੩, ੧:੨ (855) 


ਹੋਰ ਰੂਪ: 
ਬਿਕਾਰੰ - 
ਲਓ ਹੇਤੰ ਅਹੰ ਬੰਧੰ ਭਰਮ ਮਾਇਆ ਮਲਨੰ ਬਿਕਾਰੰ। ” (ਵਿਕਾਰਾਂ ਨਾਲ) 
- ਸਸ ੫, ੧੬੧੨ (1355) 


ਬਿਕਾਰਹ - 
“ਕਬੀਰ ਬਿਕਾਰਹ ਚਿਤਵਤੇ ਝੂਠੇ ਕਰਤੇ ਆਸ। ”” (ਵਿਕਾਰਾਂ ਨੂੰ) 

-ਸਲੋ ਕਬ, ੨੦੫੧੧ (1375) 
ਬਿਕਾਰਾ - 





3078 


“ਰਹਤ ਰਹਤ ਰਹਿ ਜਾਹਿ ਬਿਕਾਰਾ। ” (ਐਬ, ਵਿਕਾਰ) 
-ਗਉ ੫. ਬਾਅ ੪੪:੫ (259) 
“ਮੇਰੀ ਮੇਰੀ ਕਰਤ ਕਿਆ ਲੇ ਚਾਲੇ ਬਿਖੁ ਲਾਦੇ ਛਾਰ ਬਿਕਾਰਾ ਹੇ। ” (ਵਿਕਾਰਾਂ ਦੀ) 
-ਮਾਰੂ ੧, ਸੋਲਾ ੧੦, ੧੫:੩ (1031) 
(2) ਕਾਮ ਕ੍ਰੋਧ ਲੋਭ ਮੋਹ ਆਦਿ ਵਿਕਾਰ 
“ਲਾਲਚ ਝੂਠ ਬਿਕਾਰ ਮੋਹ ਬਿਆਪਤ ਮੂੜੇ ਅੰਧ। ” 
-ਗਉ ੫. ਬਾਅ ੧੧ਸ:੧ (252) 
“ਗੁਰ ਕਾ ਸਿਖੁ ਬਿਕਾਰ ਤੇ ਹਾਟੈ । ” 
-ਗਉ ੫. ਸੁਖ ੧੮, ੧:੬ (286) 
(3) ਬੇਕਾਰ, ਨਿਕੰਮੀ, ਨਿਰਾਰਥਕ 
“ਜੋਰ ਜੁਲਮ ਫੂਲਹਿ ਘਨੋ ਕਾਚੀ ਦੇਹ ਬੇਕਾਰ। ” 
-ਗਉ ੫. ਬਾਅ ੨੪ਸ:੧ (255) 
“ਬਿਨੁ ਭੈ ਕਥਨੀ ਸਰਬ ਬਿਕਾਰ। ” (ਫਜੂਲ, ਮਾੜਾ) 
-ਭੈਰ ੫, ੧੯, ੫:੩ (1140) 
ਬਿਕਾਰਾ ---- (1) ਵਿਕਾਰ, ਬੁਰਾਈਆਂ, ਵੇਖੋ ਬਿਕਾਰ (1) 
(2) ਤਬਦੀਲੀ, ਪਰਿਵਰਤਨ 
“ਤੋਆ ਆਥੈ ਹਉ ਬਹੁ ਬਿਧਿ ਹਛਾ ਤੋਐ ਬਹੁਤੁ ਬਿਕਾਰਾ। ” 
-ਮਲਾ ੧, ਵਾਰ ੨੫ਸ, ੧, ੨੨੫ (1290) 
ਬਿਕਾਰਿ ---- ਵਿਕਾਰਾਂ ਨਾਲ 
“ਲੋਭਿ ਮੋਹਿ ਬਿਕਾਰਿ ਬਾਧਿਓ ਅਨਿਕ ਦੋਖ ਕਮਾਵਨੇ। ” 
-ਬਿਹਾ ੫. ਛੰਤ ੮, ੨੩ (547) 


ਹੋਰ ਰੂਪ: 

ਬਿਕਾਰਿਓ - 

“ਸੁਆਦ ਲੁਭਤ ਇੰਦੀ ਰਸ ਪ੍ਰੇਰਿਓ ਮਦ ਰਸ ਲੈਤ ਬਿਕਾਰਿਓ ਰੇ। ? (ਵਿਕਾਰਾਂ ਦੇ) 
-ਗਉਂ ਕਬ, ੫੬, ੩:੧ (335) 


ਬਿਕਾਰੀ - 
“ਸੁੰਦਰ ਨਾਰੀ ਅਨਿਕ ਪਰਕਾਰੀ ਪਰਗ੍ਰਿਹ ਬਿਕਾਰੀ। ” (ਵਿਕਾਰ ਭਾਵ ਬਦਫੈਲੀ) 
-ਗਉ ੫. ੧੫੪”, ੨:੧ (213) 
“ਸੰਤ ਕਾ ਦੋਖੀ ਸਦਾ ਬਿਕਾਰੀ। ” (ਐਬੀ) 
-ਗਉ ੫. ਸੁਖ ੧੩, ੪:੬ (280) 
<<<== (1) ਐਬ, ਬਦਫੈਲੀ ਕਰਨ ਵਾਲਾ, ਐਬੀ, ਵੇਖੋ “ਬਿਕਾਰਿ? 
(2) ਬੇਕਾਰ, ਨਿਕੰਮੇ 
“ਜਿਸੁ ਅੰਤਰਿ ਪੁੀਤਿ ਰਾਮ ਰਸੁ ਨਾਹੀ ਦੁਬਿਧਾ ਕਰਮ ਬਿਕਾਰੀ। ”? 
-ਸਾਰ ੧, ੩, ੩:੨ (1198) 
(3) ਵਿਕਾਰਾਂ ਵਾਲੀ, ਐਬੀ 
“ਦਿਸਟਿ ਬਿਕਾਰੀ ਦੁਰਮਤਿ ਭਾਗੀ ਐਸਾ ਬ੍ਰਹਮ ਗਿਆਨੁ। ”? 
-ਪ੍ਰਭਾ ੨, ੭, ੨੧੨ (1329) 





3079 


“ਇਹ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ। ” 
-ਗਉ ੫. ਸੋਹ ੫, ੨:੧ (13) 
“ਜਮ ਦਰਿ ਬਾਧਉ ਮਰੈ ਬਿਕਾਰੁ । ? 
-ਰਾਮ ੧, ਅਸ ੪, ੬੩ (904) 
ਹੋਰ ਰੂਪ: 
ਬਿਕਾਰੋ - 
“ਵਾਲੇਵੇ ਕਾਰਣਿ ਬਾਬਾ ਰੋਈਐ ਰੋਵਣੁ ਸਗਲ ਬਿਕਾਰੋ। ” (ਵਿਅਰਥ) 
-ਵਡ ੧, ਅਲਾ ੧, ੪:੨ (579) 
(2) ਬੁਰਾਈ, ਵਿਕਾਰ 
“ਤਜਿ ਮਾਨੁ ਮੋਹੁ ਬਿਕਾਰੁ ਮਨ ਕਾ ਕਲਮਲਾ ਦੁਖ ਜਾਰੇ। ”” 
-ਆਸਾਂ ੫, ਛੰਤ ੧੦, ੧੫ (459) 
ਹੋਰ ਰੂਪ: 
ਬਿਕਾਰੇ - 
“ਮਿਟੇ ਅੰਧਾਰੇ ਤਜੇ ਬਿਕਾਰੇ ਠਾਕੁਰ ਸਿਉ ਮਨੁ ਮਾਨਾ। ? (ਬੁਰਾਈ, ਵਿਕਾਰ) 
-ਸੂਹੀ ੫, ਛੰਤ ੪, ੪:੩ (779) 
ਬਿਕਾਰੋ - 
“ਜੰਮਣੁ ਮਰਣਾ ਆਇ ਗਇਆ ਬਧਿਕੁ ਜੀਉ ਬਿਕਾਰੋ । (ਵਿਕਾਰਾਂ ਵਿਚ) 
-ਵਡ ੧, ਅਲਾ ੩, ੩:੨ (580) 


-ਬਿਲਾ ੧, ਅਸ ੨, ੭:੪ (832) 


ਬਿਕਾਲੂ - 
“ਕਾਲ ਬਿਕਾਲੂ ਭਏ ਦੇਵਾਨੇ ਮਨੁ ਰਾਖਿਆ ਗੁਰਿ ਠਾਇ। ” (ਜਨਮ) 
-ਸੂਹੀ ੧, ਛੰਤ ੨, ੪:੫ (764) 
“ਕਾਲੁ ਬਿਕਾਲੁ ਕਹੇ ਕਹਿ ਬਪੁਰੇ ਜੀਵਤ ਮੂਆ ਮਨੁ ਮਾਰੀ। ” (ਜੀਵਨ) 
-ਰਾਮ ੧, ਅਸ ੯, ੧੧:੧ (908) 


“ਮਨਮੁਖੁ ਬਿਦਿਆ ਬਿਕ੍ ਦਾ ਬਿਖੁ ਖਟੇ ਬਿਖੁ ਖਾਇ। ” 
-ਰਾਮ ੧, ਓਅੰ ੫੩:੩ (938) 


“ਰਾਚਿ ਰਹੇ ਬਨਿਤਾ ਬਿਨੋਦ ਕੁਸਮ ਰੰਗ ਬਿਖ ਸੋਰ। ? 
-ਗਉ ੫. ਬਾਅ ੯ਸ:੧ (251) 
(2) ਵਿਸ਼ੇ ਵਿਕਾਰ 
“ਢਾਖਤ ਬੇਗਿ ਸਗਲ ਬਿਖ ਹਰੈ । ”” 
-ਗਉ ਕਬ, ਵਾ ੨:੨ (344) 





3080 


(3) ਵਿਹੁ, ਜ਼ਹਿਰ 
“ਮਨਮੁਖਿ ਅੰਧਾ ਅੰਧੁ ਕਮਾਵੈ ਬਿਖੁ ਖਟੇ ਸੰਸਾਰੇ। ”” 
-ਸੂਹੀ ੩, ਅਸ ੧, ੨:੩ (753) 
-<- ਵਿਸ਼ਿਆਂ, ਸ਼ਰਾਬ ਆਦਿ ਨਸ਼ੇ 
“ਲੋਭ ਮੋਹ ਮਾਇਆ ਮਮਤਾ ਫੁਨਿ ਅਉ ਬਿਖਿਅਨ ਕੀ ਸੇਵਾ।” 
-ਗਉ ੯, ੭, ੧:੧ (220) 


(1) ਵਿਸ਼ੇ ਦੀ, ਵਿਸ਼ਿਆਂ ਦਾ ਸੇਵਨ ਕਰਨ ਵਾਲਾ, ਵਿਸ਼ੇ ਵਿਕਾਰਾਂ ਵਲ ਜਾਣ ਵਾਲਾ 
“ਓਹੁ ਬਿਖਈ ਓਸੁ ਰਾਮ ਕੋ ਰੰਗੁ । ” 
-ਗਉ ੫, ੧੬੦, ੧":੨ (198) 
“ਜਨਮ ਜਨਮ ਕੇ ਬਿਖਈ ਤੁਮ ਤਾਰੇ ਸੁਮਤਿ ਸੰਗਿ ਤੁਮਾਰੈ ਪਾਈ। ? (ਵਿਕਾਰੀ) 
-ਸਾਰ ੫. ੬੫, ੧੧ (1217) 
(2) ਵਿਸ਼ੇ ਵਿਕਾਰਾਂ ਦੇ 
“ਜਿਉ ਗੁਸਤ ਬਿਖਈ ਧੰਧੁ । ”” 
-ਬਿਲਾ ੫, ਅਸ ੨, ੮:੪ (838) 
ਬਿਖੰਡਨੋ ---- ਨਾਸ ਕਰਨ ਵਾਲੇ 
“ਲਗੁ ਚਰਣ ਸਰਣ ਦਇਆਲ ਪ੍ਰੀਤਮ ਸਗਲ ਦੁਰਤ ਬਿਖੰਡਨੋ । ”” 
-ਬਿਲਾ ੫. ਛੰਤ ੩, ੧:੪ (847) 


--- ਨਾਸ ਕੀਤੇ 


“ਕਾਮ ਕ੍ਰੋਧ ਲੋਭ ਮੋਹ ਅਪਤੁ ਪੰਚ ਦੂਤ ਬਿਖੰਡਿਓ । ” 


-ਸਵ ੩, ੨੧੪ (1396) 


-ਸੂਹੀ ੫, ੪੪, ੨੨ (746) 


“'ਬਿਖਮ ਘੋਰ ਪੰਥਿ ਚਾਲਣਾ ਪ੍ਰਾਣੀ ਰਵਿ ਸਸਿ ਤਹ ਨ ਪ੍ਰਵੇਸੰ । 
-ਸਿਰੀ ਤ੍ਰਿਲੋ, ੨, ੩:੧ (92) 
(ਮਹਾਨਕੋਸ਼ ਅਰਥ ਊਚਾ ਨੀਵਾਂ, ਨਾ ਹਮਵਾਰ ਕਰਦਾ ਹੈ) 
ਹੋਰ ਰੂਪ: 
ਬਿਖੰਮ - 
“ਧਰਧਮਾਨ ਹੋਵਤ ਦਿਨ ਪਤਿ ਨਿਤ ਆਵਤ ਨਿਕਟਿ ਬਿਖੰਮ ਜਰੀ। ? 
-ਸਮੁ ੫, ੩":੪ (1387) 
(2) ਕਠਿਨ, ਔਖਾ 
“ਬਿਖਮ ਸਾਗਰੁ ਤੇਈ ਜਨ ਤਰੇ ।  (ਔਖਿਆਂ ਤਰਿਆ ਜਾਣ ਵਾਲਾ) 
-ਗਉ ੫, ੧੩੭, ੪:੧ (193) 
“ਧਨ ਨਾਹ ਬਾਝਹੁ ਰਹਿ ਨ ਸਾਕੈ ਬਿਖਮ ਰੈਣਿ ਘਣੇਰੀਆ। ” (ਔਖੀ) 
-ਗਉ ੧, ਛੰਤ ੨, ੧:੩ (243) 





3081 


(3) ਡਾਢੀ 
“ਦੁਤਰ ਅੰਧ ਬਿਖਮ ਇਹ ਮਾਇਆ। ” 
-ਆਸਾ ੫, ੨੬, ੩੧ (377) 
(4) ਔਖਾ, ਸਖਤ 
“ਕੋਊ ਬਿਖਮ ਗਾਰ ਤੌਰੈ। ” (ਮੁਸ਼ਕਲ ਨਾਲ ਤੋੜੇ ਜਾਣ ਵਾਲਾ) 
-ਆਸਾ ੫. ੧੫੪, ੧੧ (408) 
“ਗੁਰੁ ਪੂਰਾ ਆਰਾਧਿ ਬਿਖਮ ਦਲੁ ਫੋੜੀਐ। ” 
-ਗੂਜ ੫, ਵਾਰ ੧੫:੭ (522) 
(5) ਵਿਖ (ਸ਼ਹਿਰ) ਰੂਪੀ 
“ਅਤਿ ਲੁਬਧ ਲੁਭਾਨਉ ਬਿਖਮ ਮਾਇ। ” (ਬਿਖ ਰੂਪੀ ਮਾਇਆ) 
-ਬਸੰ ੧, ਅਸ ੨, ੧੨ (1187) 


ਬਿਖਮਤਾ ---- ਦੁੱਖ 
“ਨਾਮ ਬਿਹੂਣ ਬਿਖਮਤਾ ਨਾਨਕ ਬਹੰਤਿ ਜੋਨਿ ਬਾਸਰੋ ਰੈਣੀ। ” 
-ਗਾਥਾ ੫, ੮:੨ (1360) 


(1) ਔਖਾ 
“ਤੇਰਾ ਬਿਖਮੁ ਭਾਵਨੁ । ” (ਤੈਨੂੰ ਚੰਗਾ ਲਗਨਾ ਔਖਾ ਹੈ) 
-ਸਿਰੀ ੫, ੯੭, ੧੨ (51) 
“ਮਹਾ ਬਿਖਮੁ ਜਮਪੰਥੁ ਦੁਹੇਲਾ ਕਾਲੂਖਤ ਮੋਹ ਅੰਧਿਆਰਾ। ” 
-ਆਸਾ ੪, ਛੰਤ ੯, ੪:੫ (443) 
(2) ਅਔਖਿਆਂ (ਤਰਿਆ ਜਾਣ ਵਾਲਾ) ਅਖਿਆਂ (ਤੋੜਿਆ ਜਾਣ ਵਾਲਾ) ਆਦਿ 
“ਭਵਜਲ ਬਿਖਮੁ ਡਰਾਵਣੋ ਨਾ ਕੰਧੀ ਨਾਪਾਰੁ। ? 
-ਸਿਰੀ ੧, ਅਸ ੧੦, ੪੧ (59) 
“ਆਤਮ ਗੜ ਬਿਖਮੁ ਤਿਨਾ ਹੀ ਜੀਤਾ। ”” 
-ਮਾਝ ੫, ੧੮, ੩੨ (99) 
“ਨਾਨਕ ਆਖਣੁ ਬਿਖਮੁ ਬੀਚਾਰੁ। ” (ਔਖਿਆ, ਦਸਿਆ ਜਾਣ ਵਾਲਾ) 
-ਗਉ ੧, ੨, ੪:੪ (151) 
“ਨਾਨਕ ਬਿਖਮੁ ਸੁਹੇਲਾ ਤਰੀਐ ਜਾ ਆਵੈ ਗੁਰ ਸਰਣਾਈ। ” 
-ਆਸਾ ੪, ਛੰਤ ੮, ੨੬ (442) 


ਹੋਰ ਰੂਪ: 
ਬਿਖਮੋ - 
“ਬਿਖਮੋ ਬਿਖਮੁ ਅਖਾੜਾ ਮੈ ਗੁਰ ਮਿਲਿ ਜੀਤਾ ਰਾਮ।  (ਔਖਿਆ ਜਿਤਿਆ ਜਾਣ 
ਵਾਲਾ) 


-ਆਸਾ ੫. ਛੰਤ ੧, ੪੫ (453) 
(3) ਡਾਢਾ 
“ਆਗੈ ਜਮਦਲੁ ਬਿਖਮੁ ਘਨਾ। ”? 
-ਗਉ ੧, ੧੪, ੧":੨ (155) 
“ਬਹੁ ਪੁਕਾਰ ਖੋਜਹਿ ਸਭਿ ਤਾ ਕਉ ਬਿਖਮੁ ਨ ਜਾਈ ਲੈਨ। ” (ਔਖਿਆ ਪ੍ਰਾਪਤ 
ਹੋਣ ਵਾਲਾ) 





3082 


-ਧਨਾ ੫, ੧੩, ੧":੨ (674) 
“ਤੇਰਾ ਮਹਲੁ ਅਗੋਚਰੁ ਮੇਰੇ ਪਿਆਰੇ ਬਿਖਮੁ ਤੇਰਾ ਹੈ ਭਾਣਾ। ” (ਕਰੜਾ) 
-ਬਸੰ ੫, ੨੦, ੪:੧ (1186) 
ਬਿਖਯੰਤ ---- ਵਿਸ਼ਈ 
“ਬਿਖਯੰਤ ਜੀਵੰ ਵਸ੍ੰ ਕਰੋਤਿ ਕਿਰਤ੍ੰ ਕਰੋਤਿ ਜਥਾ ਮਰਕਟਹ । ”” 
-ਸਸ ੫, ੪੭੨੨ (1358) 
(ਮਹਾਨਕੋਸ਼ ਅਰਥ “ਪੁਸਿੱਧ” ਕਰਦਾ ਹੈ) 


“'ਬਿਖਯਾ ਭਯੰਤਿ ਅੰਮਿ੍‌ਤ ਦ੍ਰਸਟਾਂ ਸਖਾ ਸੂਜਨਹ। ” 


-ਸਸ ੫. ੩੭੯੧ (1357) 


“ਲ ਕਰੀ ਬਿਖਰਿ ਜਰੀ ਮੰਝ ਭਾਰਿ। ? 
-ਰਾਮ ੧, ੧੧, ੨:੪ (879) 
ਹੋਰ ਰੂਪ: 
ਬਿਖਰਿਓ - 
“ਹਰਿ ਭਇਓ ਖਾਂਡੁ ਰੇਤੁ ਮਹਿ ਬਿਖਰਿਓ ਹਸਤੰ) ਚੁਨਿਓ ਨ ਜਾਈ। ”” 
(ਖਿੰਡੀ/ਖਿਲਰੀ ਹੈ) 
-ਰਾਮ ਕਬ, ੧੨, ੨:੧ (972) 
ਬਿਖਰੀ - 
“ਹਰਿ ਹੈ ਖਾਂਡੁ ਰੇਤੁ ਮਹਿ ਬਿਖਰੀ ਹਾਥੀ ਚੁਨੀ ਨ ਜਾਇ। ”” (ਖਿਲਰੀ) 
-ਸਲੋ ਕਬ, ੨੩੮੧ (1377) 
ਬਿਖਲੀਆ --- ਜ਼ਹਿਰੀਲੀ 
“ਮਾਇਆ ਛਲੀਆ ਬਿਕਾਰ ਬਿਖਲੀਆ। ”? 
-ਆਸਾ ੫. ੫੫, ੪੧੧ (385) 
ਬਿਖਲੀਪਤਿ -- ਵਿਕਾਰਾਂ ਨਾਲ ਲਿਬੜਿਆ (ਮਹਾਨ ਕੋਸ਼); ਵਿਭਚਾਰਨ ਦਾ ਪਤੀ ਭਾਵ ਦੁਰਾਚਾਰੀ ਮਨੁੱਖ 
(ਦਰਪਣ, ਸ਼ਬਦਾਰਥ) 
“ਦੁਰਮਤਿ ਮਦੁ ਜੋ ਪੀਵਤੇ ਬਿਖਲੀਪਤਿ ਕਮਲੀ । ? 
-ਆਸਾ ੫. ੧੧੪, ੪:੧ (399) 


-ਮਾਝ ੫, ੪੩, ੨੧੨ (107) 


ਬਿਖੜੀ - 
“ਜਾ ਕੀ ਮਹਾ ਬਿਖੜੀ ਕਾਰ। ” (ਔਖੀ, ਕਠਿਨ) 

-ਬਿਲਾ ੫, ਅਸ ੧, ੭੨ (837) 
ਬਿਖੜੇ - 





3083 


“ਲੂਕ ਕਰਤ ਬਿਕਾਰ ਬਿਖੜੇ ਪ੍ਰਭ ਨੇਰਹੂ ਤੇ ਨੇਰਿਆ। ” (ਦੁਖਦਾਈ) 
-ਜੈਤ ੫, ਛੰਤ ੨, ੧:੫ (704) 
“ਤਹ ਬਿਖੜੇ ਥਾਨ ਅਨਿਕ ਖਿੜਕੀਆ। ? (ਔਖੇ, ਗੁੰਝਲਦਾਰ) 
-ਰਾਮ ੫, ੧੨, ੪:੨ (886) 
“ਮੋਹ ਸੋਗ ਵਿਕਾਰ ਬਿਖੜੇ ਜਪਤ ਨਾਮ ਉਧਾਰਣੋ । ” (ਔਖੇ ਕਰਨ ਵਾਲੇ) 
-ਰਾਮ ੫, ਛੰਤ ੩, ੩:੪ (926) 
ਬਿਖਾਈ ---- ਅਸਮਤਾ, ਦੈਤ 
“ਆਨ ਆਪਨਾ ਕਰਨ ਬੀਚਾਰਾ ਤਉ ਲਉ ਬੀਚੁ ਬਿਖਾਈ। ” 
-ਸੋਰ ੫, ੩, ੧:੨ (609) 
ਬਿਖਾਗਨਿ --- ਵਿਸ਼ਿਆ ਦੀ ਅਗ 
“ਗੁਰਿ ਕਹਿਆ ਏਹ ਰਸਹਿ ਬਿਖਾਗਨਿ। ” 
-ਪ੍ਭਾ ੫, ਅਸ ੧, ੫:੨ (1347) 
ਕਲੇਸ਼, ਝਗੜੇ 
ਹਾ ਸਾਂਤਿ ਮਹਾ ਸੁਖੁ ਪਾਈਐ ਮਿਟਿ ਜਾਹਿ ਸਗਲ ਬਿਖਾਦ। ”” 
-ਸਾਰ ੫. ੭੮, ੧:੧ (1219) 
ਬਿਖਾਦੀ ---- ਝਗੜਾਲੂ, ਬਿਖਾਦ ਕਰਨ ਵਾਲੇ, ਫਸਾਦੀ 
“ਪੰਚ ਬਿਖਾਦੀ ਏਕੁ ਗਰੀਬਾ ਰਾਖਹੁ ਰਾਖਨਹਾਰੇ । ? 
-ਗਉ ੫, ੧੨੫”, ੧੧ (206) 
ਹੋਰ ਰੂਪ: 
ਬਿਖਾਦੀਆ - 
“ਮਾਰੇ ਪੰਚ ਬਿਖਾਦੀਆ” (ਬਿਖਾਦ ਕਰਨ ਵਾਲੇ) 
-ਗਉਂ ੫, ੧੪੧", ੨:੧ (210) 


“ਪਵਿਤੁ ਅਪਵਿਤੜ੍ਹ ਕਿਰਣ ਲਾਗੇ ਮਨਿ ਨ ਭਇਓ ਬਿਖਾਦੁ। ” 


-ਮਾਰੂ ੫, ਅਸ ੩, ੫:੨ (1018) 


-ਗਉ ੫. ਸੁਖ ੮, ੭:੭ (273) 


“'ਬਿਖਾਰੀ ਨਿਰਾਰੀ ਅਪਾਰੀ ਸਹਜਾਰੀ ਸਾਧਸੰਗਿ ਨਾਨਕ ਪੀਕੀ ਰੇ । 
-ਆਸਾ ੫, ੧੩੩, ੨੯੧ (404) 
ਬਿਖਾੜਾ ---- ਔਖਾ ਮੈਦਾਨੇ ਜੰਗ, ਬਿਖਮ ਅਖਾੜਾ 
“ਗੁਰਿ ਪੂਰੈ ਵਜੀ ਵਾਧਾਈ ਨਾਨਕ ਜਿਤਾ ਬਿਖਾੜਾ ਜੀਉ। ” 
-ਮਾਝ ੫, ੩੧, ੪:੩ (103) 


ਬਿਖਿਅਨ --- ਵਿਸ਼ਿਆਂ, ਵਿਸ਼ੇ ਵਿਕਾਰਾਂ 





3084 


“ਲੋਭ ਮੋਹ ਮਾਇਆ ਮਮਤਾ ਫੁਨਿ ਅਉ ਬਿਖਿਅਨ ਕੀ ਸੇਵਾ। ” 
-ਗਉ ੯, ੭, ੧:੧ (220) 


(1) ਵਿਸ਼ੇ 
“ਤੈਗੁਣ ਬਿਖਿਆ ਅੰਧੁ ਹੈ ਮਾਇਆ ਮੋਹ ਗੁਬਾਰ। ? (ਭਾਵ ਮਾਇਆ) 
-ਸਿਰੀ ੩, ੪੩, ੩੧ (30) 
“ਕਾਮੁ ਕਰੋਧੁ ਕਪਟੁ ਬਿਖਿਆ ਤਜਿ ਸਚੁ ਨਾਮੁ ਉਰਿਧਾਰੇ । ” (ਵਿਸ਼ਈ ਪੁਣਾ) 
-ਆਸਾ ੧, ਛੰਤ ੨, ੩:੪ (437) 
(2) ਜ਼ਹਿਰ 
“ਅੰਮ੍ਰਿਤੁ ਛੋਡਿ ਬਿਖਿਆ ਲੋਭਾਣੇ ਸੇਵਾ ਕਰਹਿ ਵਿਡਾਣੀ। ” 
-ਸਿਰੀ ੩, ੪੫, ੧:੧ (31) 
“ਪੰਡਿਤ ਅਵਰਾ ਨੋ ਨ ਸਿਖਾਲਿ ਬਿਖਿਆ। ” (ਜ਼ਹਿਰੀਲੀ ਵਿਦਿਆ) 
-ਆਸਾ ੩, ਪਟੀ ੫:੧ (435) 
“ਬਿਖਿਆ ਅੰਮ੍ਰਿਤੁ ਏਕੁ ਹੈ ਬੂਝੈ ਪੁਰਖੁ ਸੁਜਾਣ। ” (ਭਾਵ ਦੁੱਖ) 
-ਰਾਮ ੧, ਓਅੰ ੪੮:੮ (937) 
(3) ਪਾਪ 
-ਸਿਰੀ ੩, ੫੧, ੨:੨ (33) 
(4) ਵਿਕਾਰ, ਬੁਰਾਈ 
“ਅਨਦਿਨੁ ਨਾਮੇ ਰਤਿਆ ਦੁਖੁ ਬਿਖਿਆ ਵਿਚਹੁ ਜਾਇ। ” 
-ਸਿਰੀ ੩, ੫੫, ੪:੩ (35) 
(5) ਮਾਇਆ 
“ਬਿਖਿਆ ਮਾਤੇ ਕਿਛੁ ਸੂਝੈ ਨਾਹੀ ਫਿਰਿ ਫਿਰਿ ਜੂਨੀ ਆਵਣਿਆ। ” (ਮਾਇਆ) 
-ਮਾਝ ੩, ਅਸ ੩੧, ੧:੩ (128) 


“ਕਾਹੂ ਕਾਜ ਨ ਆਵਤ ਬਿਖਿਆ। ” 


-ਗਉ ੫, ੧੬੬, ੧":੨ (199) 
“ਬਿਖੁ ਬਿਖਿਆ ਪਸਰੀ ਅਤਿ ਘਨੀ। ”” 

-ਗਉ ੫, ੧੪੦”, ੨:੧ (210) 
ਵਿਸ਼ਿਆਂ ਵਿਚ ਫਸੇ (ਦਰਪਣ ਸ਼ਬਦਾਰਥ) ਜਿਸ ਜਿਸ ਦੇ ਮੂੰਹ ਵਿਚ ਜ਼ਹਿਰ ਹੈ 
ਬਦਜ਼ੁਬਾਨ (ਮਹਾਨਕੋਸ਼) 

“ਜੇਤੀ ਸ੍ਰਿਸਟਿ ਕਰੀ ਜਗਦੀਸਰਿ ਤੇ ਸਭਿ ਊਚ ਹਮ ਨੀਚ ਬਿਖਿਆਸ। ” 
-ਕਾਨ ੪, ੩, ੪੧ (1295) 


ਵਿਸ਼ਿਆਂ ਵਿਚ ਲਿਵਲੀਣ 
“ਬਿਖਿਆਸਕਤ ਰਹਿਓ ਨਿਸਿ ਬਾਸੁਰ ਕੀਨੋ ਅਪਨੋ ਭਾਇਓ। ” 
-ਸਾਰ ੯, ੪, ੧੨ (1232) 
ਪ੍ਰਗਟ, ਮਸ਼ਹੂਰ, ਪ੍ਰਸਿਧ 
“ਨਾਗਰਜਨਾਂ ਮੇਰੀ ਜਾਤਿ ਬਿਖਿਆਤ ਚੰਮਾਰੰ। ” 
-ਮਲਾ ਰਵਿ, ੧, ੧":੧ (1293) 





3085 


-ਸਵ ੧, ੧੨ (1389) 


“ਲਪਟਿ ਕਪਟਿ ਗ੍ਰਿਹਿ ਬੇਧਿਆ ਮਿਥਿਆ ਬਿਖਿਆਦਿ। ” 
-ਬਿਲਾ ੫, ੩੮, ੧:੨ (810) 


(1) ਮਾਇਆ ਰੂਪ, ਵਿਹੁ ਰੂਪ ਮਾਇਆ 
“ਗੁਰ ਪਰਸਾਦੀ ਛੁਟੀਐ ਬਿਖੁ ਭਵਜਲੁ ਸਬਦਿ ਗੁਰ ਤਰਣਾ। ” 
-ਸਿਰੀ ੩, ੫੧, ੧":੨ (33) 
“ਪੂਰਨ ਪੂਰਿ ਰਹਿਆ ਬਿਖੁ ਮਾਰਿ। ” (ਵਿਹੁ ਰੂਪੀ ਮਾਇਆ) 
-ਗਉ ੧, ਅਸ ੧, ੧੨ (220) 
“ਬਿਖੁ ਸੰਚੈ ਹਟਵਾਣੀਆ ਬਹਿ ਹਾਟਿ ਕਮਾਇ। ” (ਮਹਾਨਕੋਸ਼ ਅਰਥ “ਅਧਰਮ ਦੀ 
ਕਮਾਈ? ਕਰਦਾ ਹੈ) 
-ਗਉ ੪, ੪੭, ੩:੧ (166) 
(2) ਵਾਸ਼ਨਾ, ਮੰਦ ਭਾਵਨਾ 
“ਬਿਖੁ ਕੀ ਕਾਰ ਕਮਾਵਣੀ ਬਿਖੁ ਹੀ ਮਾਹਿ ਸਮਾਹਿ। ”? 
-ਸਿਰੀ ੩, ੫੭, ੩:੨ (36) 
“ਬਿਖੁ ਭਉਜਲ ਡੁਬਦੇ ਕਢਿ ਲੈ ਜਨ ਨਾਨਕ ਕੀ ਅਰਦਾਸਿ। ”! (ਵਿਸ਼ਿਆਂ ਦੇ) 
-ਸਿਰੀ ੪, ੬੫, ੪:੩ (40) 
(3) ਜ਼ਹਿਰ 
“ਪੁਤੁ ਕਲਤੁ ਮੋਹੁ ਬਿਖੁ ਹੈ ਅੰਤਿ ਬੇਲੀ ਕੋਇ ਨ ਹੋਇ।” 
-ਸਿਰੀ ੪, ੭੦, ੧੯੧੨ (41) 
“ਬਿਖੁ ਕਾ ਕੀੜਾ ਬਿਖੁ ਮਹਿ ਰਾਤਾ ਬਿਖੁ ਹੀ ਮਾਹਿ ਪਚਾਵਣਿਆ। ” (ਮਾਇਆ 
ਰੂਪੀ ਜ਼ਹਿਰ) 
-ਮਾਝ ੩, ਅਸ ੩੦, ੪:੩ (127) 
(4) ਮਾੜੇ, ਬੁਰੇ 
“ਕਾਨੀ ਕਾਲੁ ਸੁਣੈ ਬਿਖੁ ਬੈਣੀ । ? 
-ਗਉ ੧, ਅਸ ੧੪, ੮:੨ (227) 


“ਗ੍ਰਿਹਿ ਸਾਕਤ ਛਤੀਹ ਪ੍ਰਕਾਰ ਤੇ ਬਿਖੂ ਸਮਾਨ । ”” 
-ਬਿਲਾ ੫, ੪੪, ੨੨ (811) 


ਹੋਰ ਰੂਪ: 
ਬਿਖੂਆ - 
“ਆਸਿ ਪਾਸਿ ਬਿਖੂਆ ਕੇ ਕੁੰਟਾ ਬੀਚਿ ਅੰਮ੍ਰਿਤੁ ਹੈ ਭਾਈ ਰੇ। ” (ਜ਼ਹਿਰ) 
- ਆਸਾ ੫, ੫੬, ੧":੩ (385) 


(2) ਵਿਸ਼ਟਾ, ਗੰਦ 
“ਬਗੁਲਾ ਕਾਗ ਨੀਚ ਕੀ ਸੰਗਤਿ ਜਾਇ ਕਰੰਗ ਬਿਖੂ ਮੁਖਿ ਲਾਈਐ। ” 
-ਰਾਮ ੪, ੪, ੪:੧ (881) 





3086 


“ਬਿੰਥੇ ਬਿਕਾਰ ਦੁਸਟ ਕਿਰਖਾ ਕਰੇ ਇਨ ਤਜਿ ਆਤ ਮੈ ਹੋਇ ਧਿਆਈ। ”” 
-ਸਿਰੀ ੧, ੨੬, ੨੧ (23) 
“ਮਨ ਬਿਖੈ ਹੀ ਮਹਿ ਲੂਝੀ ਹੇ। ” 
-ਗਉ ੫, ੧੫੪", ੩:੨ (213) 
“ਬਿੰਖੇ ਨਾਦ ਕਰਨ ਸੁਣਿ ਭੀਨਾ। ” (ਵਿਸ਼ਿਆਂ ਵਾਲੇ ਗੀਨ) 
-ਸੂਹੀ ੫, ੮, ੩:੧ (738) 
(2) ਵਿਚ, ਅੰਦਰ 
“ਤਾ ਤੇ ਬਿੰਖੈ ਭਈ ਮਤਿ ਪਾਵਸਿ ਕਾਇਆ ਕਮਲੁ ਕੁਮਲਾਣਾ। ” 
-ਸਿਰੀ ਬੇਣੀ, ੧, ੪:੩ (93) 
“ਲੋਭ ਬਿਖਿਆ ਬਿਖੈ ਲਾਗੇ ਹਿਰਿ ਵਿਤਚਿਤ ਦੁਖਾਹੀ। ”” 
-ਆਸਾ ੫, ੧੫੨, ੧":੧ (408) 
(3) ਜ਼ਹਿਰ ਵਰਗੀ ਕੌੜੀ 
“ਸਾਚੁ ਕਹੈ ਸੋ ਬਿਖੇ ਸਮਾਨੈ । ” 
-ਗਉ ੫, ੮੨, ੨:੨ (180) 
(4) ਵਿਸ਼ੱਈ 
“ਬਿੰਥੇ ਰਾਜ ਤੇ ਅੰਧੁਲਾ ਭਾਰੀ। ” 
-ਗਉ ੫. ੧੫੧, ੧:੧ (196) 
“ਜੈਸੇ ਬਿਖੈ ਹੇਤ ਪਰ ਨਾਰੀ। ”? 
-ਗੋਂਡ ਨਾਮ, ੪, ੪:੧ (874) 
(5) ਮਾਇਆ 
“ਬਿਖੈ ਠਗਉਰੀ ਜਿਨਿ ਜਿਨਿ ਖਾਈ। ” (ਮਾਇਆ ਰੂਪੀ) 
-ਗਉ ੫, ੧੬੬, ੨:੧ (199) 
“ਬਿਖੈ ਕਉੜਤਣਿ ਸਗਲ ਮਾਹਿ ਜਗਤਿ ਰਹੀ ਲਪਟਾਇ। ” (ਮਾਇਆ ਰੂਪੀ 
ਜ਼ਹਿਰ) 
-ਗਉ ੫. ਵਾਰ ੧੧ਸ, ੫, ੨:੧ (320) 
“ਆਦਿ ਜੁਗਾਦਿ ਭਗਤ ਜਨ ਸੇਵਕ ਤਾ ਕੀ ਬਿਖੈ ਅਧਾਰਾ। (ਮਾਇਆ ਰੂਪੀ 
ਜ਼ਹਿਰ ਵਿਚ) 
-ਦੇਵ ੫, ੨੦, ੨੧ (532) 
(6) ਜ਼ਹਿਰੀਲੀ 
“ਮਨਿ ਬਾਸਨਾ ਰਚਿ ਬਿੰਖੇ ਬਿਆਧਿ। ? 
-ਧਨਾ ੫, ੧੯, ੩:੧ (675) 
(7) ਵਿਕਾਰ, ਔਗੁਣ 
“ਸੰਤ ਪ੍ਰਸਾਦਿ ਮੇਰੇ ਬਿਖੈ ਹੰਤ। ? 
-ਮਾਲੀ ੫, ੪, ੩:੪ (987) 


“ਏਕ ਬਸਤ ਕਾਰਨਿ ਬਿਖੋਟਿ ਗਵਾਵੈ । ” 


-ਗਉ ੫. ਸੁਖ ੫, ੧:੨ (268) 
ਬਿਖ੍ਾਤਾ ---- ਵਿਆਖਿਆ ਕਰਨ ਵਾਲਾ, ਕਥਨ ਕਰਨ ਵਾਲਾ 





3087 


“ਜੀਅਨ ਸਭਨ ਦਾਤਾ ਅਗਮ ਗ੍ਰਾਨ ਬਿਖ੍ਾਤਾ ਅਹਿਨਿਸਿ ਧ੍ਾਨ ਧਾਂਵੈ ਪਲਕਨ ਸੋਵੈ 
ਜੀਉ।” 
-ਸਵ ੪, ਨਲ ੧:੩ (1398) 


“ਘੋਰ ਦੁਖ੍ਰੰ ਅਨਿਕ ਹਤ੍ਹੰ ਜਨਮ ਦਾ ਰਿਦੌੰ ਮਹਾ ਬਿਖ੍ਹਾਦੰ। ” 
-ਸਸ ੫. ੧੮੧ (1355) 
ਖਿੜ ਗਿਆ 
“ਸਹਜ ਸੈਨ ਅਰੁ ਸੁਖਮਨ ਨਾਰੀ ਉਧ ਕਮਲ ਬਿਗਸਇਆ। ” 
-ਸੋਰ ੫, ੧੪, ੧੨ (612) 


ਖਿੜਨਾ 
“ਕੁਟੰਬੁ ਦੇਖਿ ਬਿਗਸਹਿ ਕਮਲਾ ਜਿਉ ਪਰ ਘਰਿ ਜੋ ਹਹਿ ਕਪਟ ਨਰਾ। ”! (ਭਾਵ 
ਖੁਸ਼ ਹੋਣਾ) 
-ਸਿਰੀ ਤ੍ਰਿਲੋ, ੨, ੧੨ (92) 
“ਚੰਦ ਦੇਖਿ ਬਿਗਸਹਿ ਕਉਲਾਰਾ। 
-ਬਸੰ ੫, ੨, ੨੨ (1180) 
ਖਿੜਿਆ ਹੈ 
“ਸੇਜ ਸੁਹਾਵੀ ਇਹੁ ਮਨੁ ਬਿਗਸੰਦਾ ਜੀਉ। ? (ਭਾਵ ਖੁਸ਼ ਹੋਇਆ ਹੈ) 
-ਗਉ ੫, ੧੬੭", ੨:੩ (217) 


ਖਿੜਨਾ 


“ਬੁਧਿ ਪੁਗਾਸ ਪੁਗਟ ਭਈ ਉਲਟਿ ਕਮਲੁ ਬਿਗਸਨਾ। ”” 
-ਬਿਲਾ ੫, ੪੩, ੨:੨ (811) 


“ਨਾਮੁ ਲਾਹਾ ਲੈ ਗੁਰਮਤਿ ਬਿਗਸਾ। ”” 
-ਆਸਾ ੪, ੬੦, ੨੨ (367) 
“ਪਖਾ ਪਾਣੀ ਪੀਸਿ ਬਿਗਸਾ ਪੈਰਿ ਧੋਇ। ” (ਖਿੜਦਾ/ਖੁਸ਼ ਹੁੰਦਾ ਹਾਂ) 
-ਗੂਜ ੫, ਵਾਰ ੩:੬ (518) 


ਹੋਰ ਰੂਪ: 
ਬਿਗਸਾਉ - 
“ਪੇਖਿ ਪੇਖਿ ਬਿਗਸਾਉ ਸਾਜਨ ਪ੍ਰਭੁ ਆਪਨਾ ਇਕਾਂਤ। ” (ਖੁਸ਼ ਹੁੰਦਾ ਹਾਂ) 
-ਕਾਨ ੫, ੧੫, ੧":੧ (1301) 


ਬਿਗਸਾਇਆ - 
“ਸੰਤ ਪ੍ਰਸਾਦਿ ਕਮਲੁ ਬਿਗਸਾਇਆ। ” (ਖਿੜਿਆ) 

-ਰਾਮ ੫, ੨੮, ੨੧੪ (891) 
ਬਿਗਸਾਈ - 
“ਜਿਉ ਧਰਤੀ ਸੋਭ ਕਰੇ ਜਲੂ ਬਰਸੈ ਤਿਉ ਸਿਖੁ ਗੁਰ ਮਿਲਿ ਬਿਗਸਾਈ। ? (ਖੁਸ਼ 
ਹੁੰਦਾ ਹੈ) 





3088 


-ਸੂਹੀ ੪, ਅਸ ੧, ੧੬:੧ (758) 
ਖਿੜ ਜਾਂਦਾ ਹੈ 
“ਚਿਤਿ ਚਿਤਵਉ ਚਰਣਾਰਬਿੰਦ ਉਧ ਕਵਲ ਬਿਗਸਾਂਤ। ”” 
-ਗਉ ੫, ਬਾਅ ੨੨ਸ:੧ (254) 
ਹੋਰ ਰੂਪ: 
ਬਿਗਸਾਂਤਉ - 
“ਰਾਜਨ ਰਾਜਿ ਸਦਾ ਬਿਗਸਾਂਤਉ। ”” (ਖੁਸ਼ ਰਹਿੰਦਾ ਹੈ) 
-ਆਸਾ ੧, ੧੨, ੩੨ (352) 
ਖੁਸ਼ ਹੋ ਰਿਹਾ/ਖਿੜ ਰਿਹਾ ਹਾਂ 
“ਕਹੁ ਨਾਨਕ ਗੁਰਿ ਅਮਿਉ ਪੀ ਆਇਆ ਰਸਿਕ ਰਸਿਕ ਬਿਗਸਾਨਾ ਰੇ। ” 
-ਆਸਾ ੫, ੪੪, ੪੨ (382) 


“ਜੈਸੇ ਸਿੰਬਲੁ ਦੇਖਿ ਸੂਆ ਬਿਗਸਾਨਾ। ” 


-ਭੈਰ ਨਾਮ, ੮, ੧:੩ (1165) 
ਹੋਰ ਰੂਪ: 
ਬਿਗਸਾਨੋ - 
“ਪੇਖਿ ਪੇਖਿ ਨਾਨਕ ਬਿਗਸਾਨੋ ਨਾਨਕ ਨਾਹੀ ਸੁਮਾਰ। ? 
-ਸੋਰ ੫, ੩੮, ੨੨ (618) 
ਖਿੜਦਾ ਹੈ 
“ਤੁਮਹੀ ਪੇਖਿ ਪੇਖਿ ਮਨੁ ਬਿਗਸਾਰੇ। ” 
-ਸੂਹੀ ੫, ੭੫, ੧੯੨੨ (740) 
ਖਿੜਾ 
“ਪਾਵ ਮਿਲਾਵੇ ਕੋਲਿ ਕਵਲ ਜਿਵੈ ਬਿਗਸਾਵਦੋ । ? 
-ਮਾਰੂ ੫, ਵਾਰ ੧੩ਸ, ੫, ੧:੨ (1098) 
ਖੁਸ਼ ਹੁੰਦੇ/ਖਿੜਦੇ ਹਨ 
“ਭਗਤ ਜਨਾ ਕਉ ਸਦਾ ਅਨੰਦੁ ਜੈ ਹਰਿ ਕੀਰਤਨੁ ਗਾਇ ਬਿਗਸਾਵੈ । ” 
-ਆਸਾ ੫, ੧੦, ੨੧੨ (373) 


-ਸੂਹੀ ੫, ੮, ੨੨੧ (738) 


“ਬਿਗਸਿਓ ਪੇਖਿ ਰੰਗੁ ਕਸੁੰਭ ਕੋ ਪਰ ਗ੍ਰਹਿ ਜੋਹਨਿ ਜਾਇਓ। ”” (ਖੁਸ਼ ਹੁੰਦਾ) 

-ਟੋਡੀ ੫, ੩, ੧੨ (712) 
ਬਿਗਸਿਆ - 
“ਗੁਰ ਕੈ ਸਬਦਿ ਕਮਲੁ ਬਿਗਸਿਆ ਤਾ ਸਉਪਿਆ ਭਗਤਿ ਭੰਡਾਰੁ । ” (ਖਿੜਿਆ) 





3089 


-ਰਾਮ ੩, ਵਾਰ ਦਸ, ੩, ੨:੨ (950) 
“ਅਨਦਿਨੁ ਅਨਦੁ ਭਇਆ ਮਨੁ ਬਿਗਸਿਆ ਓਦਮ ਭਏ ਮਿਲਨ ਕੀ ਆਸ। ”” 
(ਖਿੜਿਆ, ਖੁਸ਼ ਹੋਇਆ) 
-ਕਾਨ ੪, ੩, ੧:੨ (1295) 
ਬਿਗਸੀ - 
“ਸਤਿ ਗੁਰਿ ਮੇਲੀ ਤਾ ਪਿਰਿ ਰਾਵੀ ਬਿਗਸੀ ਅੰਮ੍ਰਿਤ ਬਾਣੀ। ” (ਖਿੜੀ ਹੈ, ਖੁਸ਼ 
ਹੋਈ) 
-ਗਉ ੧, ਛੰਤ ੨, ੨:੫ (243) 


-ਸਸ ੫, ੧੩੨ (1355) 


ਖੁਸ਼ ਹੋਏ 
“ਸਾਧ ਜਨਾ ਹੋਏ ਕਿਰਪਾਲਾ ਬਿਗਸੇ ਸਭਿ ਪਰਵਾਰਿਆ। ”” 
-ਬਿਲਾ ੫, ੨੩, ੧:੨ (806) 


ਹੋਰ ਰੂਪ: 

ਬਿਗਸੈ - 

“ਜਪੁ ਤਪੁ ਸੰਜਮੁ ਹੋਹਿ ਜਬ ਰਾਖੇ ਕਮਲ ਬਿਗਸੈ ਮਧੁ ਆਸੁਮਾਈ। ” (ਖਿੜਦਾ ਹੈ) 
-ਸਿਰੀ ੧, ੨੬, ੨੧੨ (23) 

“ਗੁਰਮੁਖਿ ਕਰਮ ਕਮਾਵੈ ਬਿਗਸੈ ਹਰਿ ਬੈਰਾਗੁ ਅਨੰਦੁ । ” (ਖੁਸ਼ ਹੁੰਦਾ ਹੈ।) 


-ਸਿਰੀ ੩, ੪੧, ੨:੧ (29) 


ਰੋ ---- ਖਿੜ ਜਾਣਾ 
“ਆਇਨ ਜਾਇ ਬਸੇ ਨਿਜ ਆਸਨਿ ਊੱਧ ਕਮਲ ਬਿਗਸੋਰੋ। ” 
2-ਕਾਨ ੫. ੪੩, ੨੧ (1306) 


-ਬਿਲਾ ੩, ਵਾ ੨, ੮:੧ (842) 
ਦੁਰਗੰਧ, ਬਦਬੂ 
“ਮਾਖੀ ਚੰਦਨੁ ਪਰਹੰਰੈ ਜਹ ਬਿਗੰਧ ਤਹ ਜਾਇ। ” 
-ਸਲੋ ਕਬ, ੬੮੨ (1368) 
ਬਿਗਰਸਿ --- ਵਿਗੜਦਾ ਹੈ, ਖਰਾਬ ਹੁੰਦਾ ਹੈ 
“ਅਵਰ ਉਪਾਵ ਸਗਲ ਮੈ ਦੇਖੇ ਜੋ ਚਿਤਵੀਐ ਤਿਤੁ ਬਿਗਰਸਿ ਕਾਜੁ । ? 
-ਭੈਰ ੫, ੧੪, ੧":੨ (1138) 
ਬਿਗਰਾਨਾ --- ਭਾਵ ਟੁੱਟਣਾ 
“ਜਿਉ ਪੁਤਿਬਿੰਬੁ ਬਿੰਬ ਕਉ ਮਿਲੀ ਹੈ ਉਦਕ ਕੁੰਭੁ ਬਿਗਰਾਨਾ । ” 
-ਆਸਾ ਕਬ, ੧, ੪੧ (475) 





3090 


<< (1) ਵਿਗੜਿਆ, ਖਰਾਬ ਹੋਣਾ 
“ਅਜਹੁ ਸਮਝਿ ਕੁਛੁ ਬਿਗਰਿਓ ਨਾਹਿਨਿ ਭਜਿ ਲੇ ਨਾਮੁ ਮੁਰਾਰਿ। ? 
-ਸੋਰ ੯, ੮, ੨:੧ (633) 
(2) ਭਾਵ ਬਦਲਣਾ, ਹੋਰ ਰੂਪ ਹੋਣਾ 
“ਚੰਦਨ ਕੈ ਸੰਗਿ ਤਰਵਰੁ ਬਿਗਰਿਓ। ”” 
-ਭੈਰ ਕਬ, ੫, ੨:੧ (1158) 
(3) ਗਵਾਚਾ 
“ਕਛੁ ਬਿਗਰਿਓ ਨਾਹਿਨ ਅਜਹੁ ਜਾਗ। ”” 
-ਬਸੰ ੯, ੫, ੧":੧ (1187) 


(1) ਖਰਾਬ ਹੋਈ, ਵਿਚਲਿਤ ਹੋਈ 


-ਬਿਲਾ ਕਬ, ੬, ੧":੧ (856) 


“9 ਬਿਗਰੇ ਅਪਨੀ ਮਤਿ ਖੋਈ। ? (ਵਿਗੜ ਕੇ) 
-ਬਿਲਾ ਕਬ, ੨, ੩:੧ (855) 
ਬਿਗਰੈ - 
“ਮੈ ਬਿਗਰਿਓ ਬਿਗਰੈ ਮਤਿ ਅਉਰਾ। ”” 
-ਬਿਲਾ ਕਬ, ੨, ੧":੨ (855) 
(2) ਹੋਰ ਰੂਪ ਹੋਣਾ 
“ਗੰਗਾ ਕੈ ਸੰਗਿ ਸਲਿਤਾ ਬਿਗਰੀ। ? 
-ਭੈਰ ਕਬ, ੫, ੧:੧ (1158) 
ਕਰੂਪ, ਕੋਝੇ, ਵਿਗੜੇ/ਖਰਾਬ ਹੋਏ ਹੋਏ 
“ਸੰਤ ਕਾ ਦੋਖੀ ਬਿਗੜ ਰੂਪੁ ਹੋਇ ਜਾਇ। ”” 
੍‌੍ -ਗਉ ੫, ਸੁਖ ੧੩, ੭:੧ (280) 
“ਬਿਗੜ ਰੂਪੁ ਮਨ ਮਹਿ ਅਭਿਮਾਨੁ । ” (ਕੋਝੇ) 
-ਆਸਾ ੫, ੧੨, ੧੪ (374) 


ਹੋਰ ਰੂਪ: 
ਬਿਗੜੈ - 
“ਹਉ ਬਿਗੜੈ ਰੂਪਿ ਰਹਾ ਬਿਕਰਾਲ। ” 


-ਸਿਰੀ ੧, ੨੯, ੧":੨ (24) 


-ਗਉ ਕਬ, ਬਾਅ ੭:੨ (380) 


“ਗੁਰ ਪ੍ਰਸਾਦਿ ਊਰਧ ਕਮਲ ਬਿਗਾਸ। ”” 
-ਗੋਡ ੫, ੭, ੩:੧ (864) 





3091 


--- ਖਿੜਿਆ ਰਹਿਣਾ 
“ਪ੍ਰਭ ਕੈ ਸਿਮਰਨਿ ਕਮਲ ਬਿਗਾਸਨੁ । ? 
-ਗਉ ੫, ਸੁਖ ੧, ੭:੬ (263) 


ਬਿਗਾਸਾ ---- ਖਿੜਾਓ/ਪ੍ਰਕਾਸ਼ ਹੋਇਆ, ਖਿੜ ਗਏ 
“ਕਹੁ ਨਾਨਕ ਸਚ ਭਏ ਬਿਗਾਸਾ ਗੁਰਿ ਨਿਧਾਨੁ ਰਿਦੈ ਲੈ ਰਾਖਿਆ। ” 
-ਗਉ ੫. ੧੬੧", ੪:੨ (215) 
“ਗੁਨ ਗਾਵਤ ਮਨਿ ਹੋਇ ਬਿਗਾਸਾ। ” (ਖੁਸ਼) 
-ਸਵ ੪, ਕਲ ੧:੩ (1396) 
ਹੋਰ ਰੂਪ: 
ਬਿਗਾਸਿ - 
“ਕਮਲੁ ਬਿਗਾਸਿ ਸਦਾ ਸੁਖੁ ਪਾਇਆ ਜੋਤੀ ਜੋਤਿ ਮਿਲਾਵਣਿਆ। ”” (ਖਿੜਕੇ) 
-ਮਾਝ ੩, ਅਸ ੨੮, ੬:੩ (126) 
ਬਿਗਸਿਆ - 
“ਗੁਰ ਸਬਦੀ ਕਮਲੁ ਬਿਗਸਿਆ ਇਵ ਹਰਿ ਰਸੁ ਪੀਜੈ। ” (ਖਿੜ ਪਿਆ) 
-ਮਾਰੂ ੩, ਵਾਰ ੭:੪ (1089) 


ਬਿਗਾਸੀ - 

“ਜਿਉ ਜਲ ਅੰਤਰਿ ਕਮਲੁ ਬਿਗਾਸੀ ਆਪੇ ਬਿਗਸਿ ਧਿਆਇਦਾ। ” (ਖਿੜਦਾ ਹੈ) 
-ਮਾਰੂ ੧, ਆਸਾ ੧੬, ੬:੩ (1036) 

“ਹਰਖਵੰਤ ਆਨੰਤ ਰੂਪ ਨਿਰਮਲ ਬਿਗਾਸੀ। ” (ਖਿੜਾਓ ਵਾਲਾ) 


-ਸਮੁ ੫, ੫:੨ (1386) 
ਬਿਗਾਸੁ - 
“ਪ੍ਰਭੂ ਦਇਆ ਤੇ ਕਮਲ ਬਿਗਾਸੁ । ” (ਖਿੜਦਾ ਹੈ) 
-ਗਉ ੫. ਸੁਖ ੬, ੮:੪ (271) 
“ਗੁਰ ਦਰਸਨੁ ਦੇਖਿ ਮਨਿ ਹੋਇ ਬਿਗਾਸੁ । ” (ਖਿੜਾਉ) 
-ਗਉ ੫. ਸੁਖ ੧੫, ੩:੬ (282) 
“ਮਾਤਾ ਕੈ ਮਨਿ ਬਹੁਤੁ ਬਿਗਾਸੁ। ” (ਖੁਸ਼ੀ) 
-ਆਸਾ ੫, ੧੦੧, ੧੪ (396) 
ਬਿਗਾਸੇ - 
“ਧਨੁ ਧਨੁ ਗੁਰੂ ਹਰਿ ਦਸਿਆ ਮੇਰੀ ਜਿੰਦੜੀਏ ਜਨ ਨਾਨਕ ਨਾਮਿ ਬਿਗਾਸੇ ਰਾਮ। ” 
(ਖਿੜੇ ਤੇ ਨਿਹਾਲ ਹੋਏ) 
-ਬਿਹਾ ੪, ਛੰਤ ੧, ੪:੪ (538) 
“ਕਰਤੈ ਆਪਿ ਵਸਾਇਆ ਸਰਬ ਸੁਖ ਪਾਇਆ ਪੁਤ ਭਾਈ ਸਿਖ ਬਿਗਾਸੇ। ?” 
-ਸੂਹੀ ੫, ਛੰਤ ੯, ੧:੩ (783) 
ਬਿਗਾਸੈ - 
“ਸਦਾ ਬਿਗਾਸੈ ਪਰਮਲ ਰੂਪ। ” (ਖਿੜਾਉ ਦਿੰਦਾ ਹੈ) 
-ਆਸਾ ੧, ੧੨, ੧੨ (352) 


ਬਿਗਾਨਾ ---- (1) ਅਣਜਾਣੂ, ਬੇ ਸਮਝ 
“ਕਰਣੈਹਾਰੁ ਨ ਬੁਝੈ ਬਿਗਾਨਾ । ” 





3092 


-ਗਉਂ ੫, ੭੮, ੩੪ (178) 
“ਕਰਨੈਹਾਰੁ ਨ ਬੂਝਈ ਆਪੁ ਗਨੈ ਬਿਗਾਨਾ। ” (ਬੇਸਮਝ, ਮੂਰਖ, ਬੇ-ਗਿਆਨਾ) 
-ਬਿਲਾ ੫, ੫੦, ੧੨ (813) 
ਹੋਰ ਰੂਪ: 
ਬਿਗਾਨੀ - 
“ਅਬ ਮਤਿ ਬਿਨਸੀ ਦੁਸਟ ਬਿਗਾਨੀ। ” (ਬੇ ਸਮਝ) 
-ਗਉ ੫, ੯੨, ੧":੧ (183) 
(2) ਓਪਰਾ, ਅਡਰਾ 
“ਤਬ ਇਹੁ ਬਾਵਰੁ ਫਿਰਤ ਬਿਗਾਨਾ। ”” 
-ਗਉ ੫, ਅਸ ੧, ੧:੨ (235) 
(3) ਦ੍ਰੈਤ ਭਾਵ, ਬਿਗਾਨਾ ਪਨ 
“ਸਾਧ ਕ੍ਰਿਪਾਲ ਦਇਆਲ ਭਏ ਹੈ ਇਹੁ ਛੇਦਿਓ ਦੁਸਟੁ ਬਿਗਾਨਾ। ? 
-ਸਾਰ ੫, ੨੯, ੧":੨ (1210) 
<<<== (1) ਬੇਸਮਝ, ਵੇਖੋ ਬਿਗਾਨਾ (1) 
(2) ਪਰਾਈ, ਦੂਜੇ ਦੀ 
“ਨਾਮ ਬਿਹੂਨ ਧ੍ਰਿਗੁ ਦੇਹ ਬਿਗਾਨੀ। ” 
-ਗਉ ੫, ੧੩੩, ੧":੨ (192) 


-ਰਾਮ ੫. ੪੨, ੧":੧ (896) 


“ਅਪਨਾ ਬਿਗਾਰਿ ਬਿਰਾਂਨਾ ਸਾਂਢੈ। 
-ਗੋਡ ਰਵਿ, ੨, ੩:੩ (875) 


ਹੋਰ ਰੂਪ: 
ਬਿਗਾਰਿਓ - 
“ਸੀਲੁ ਬਿਗਾਰਿਓ ਤੇਰਾ ਕਾਮ। ” (ਖਰਾਬ ਕੀਤਾ ਹੈ) 
-ਆਸਾ ੫, ੧੨, ੪੧੪ (374) 


-<੮੮ (1) ਵਿਗਾਰੀ ਫੜਿਆ ਵਿਅਕਤੀ, ਜਬਰੀ ਮੁਸ਼ਕਤ ਲਈ ਫੜਿਆ ਵਿਅਕਤੀ 
“ਜਿਉ ਬਿਗਾਰੀ ਕੈ ਸਿਰਿ ਦੀਜਹਿ ਦਾਮ। ”” 
-ਗਉ ੫, ੮੦, ੨੧ (179) 
(2) ਬਿਨਾਂ ਇਵਜ਼ਾਨੇ ਤੋ” ਕੀਤਾ ਕੰਮ 
“ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਉ।” 
-ਤਿਲੰ ਨਾਮ, ੩, ੧":੩ (727) 


“ਲੋਭ ਲਹਰਿ ਸਭੁ ਸੁਆਨੁ ਹਲਕੁ ਹੈ ਹਲਕਿਓ ਸਭਹਿ ਬਿਗਾਰੇ । ”” 
-ਨਟ ੪, ਅਸ ੬, ੭੧ (983) 





3093 


-ਰਾਮ ੧, ਅਸ ੨, ੬੨ (903) 


“ਲੋਗੁ ਗੰਠਿ ਗੰਠਿ ਖਰਾ ਬਿਗੂਚਾ । ” 

-ਸੋਰ ਰਵਿ, ੭, ੨:੧ (659) 
ਖਰਾਬ ਹੋਣਾ, ਬਰਬਾਦ ਹੋਇਆ (ਮਹਾਨ ਕੋਸ਼) 
“ਤਹਾ ਬਿਗੂਤਾ ਜਹ ਕੋਇ ਨ ਰਾਖੈ ਓਹੁ ਕਿਸੁ ਪਹਿ ਕਰੇ ਪੁਕਾਰਾ। ” 

-ਆਸਾ ੫, ੪੧, ੨੨ (381) 


“ਕਾਇਆ ਬਿਗੂਤੀ ਬਹੁ ਬਿਧਿ ਭਾਤੀ। ” (ਖਰਾਬ ਹੋਈ) 
-ਗਉ ਕਬ, ੩੨, ੨:੧ (329) 
ਬਿਗੂਤੇ - 
“ਸਗਲ ਬਿਗੂਤੇ ਭਾਵੈ ਦੋਇ। ” (ਖਰਾਬ ਹੋਏ, ਖੁਆਰ ਹੋਏ) 
-ਗਉ ੧, ਅਸ ੪, ੧:੩ (222) 
“ਰਾਮ ਨਾਮ ਬਿਨੁ ਸਭੈ ਬਿਗੂਤੇ ਦੇਖਹੁ ਨਿਰਖਿ ਸਰੀਰਾ। ” (ਖੁਆਰ ਹੋਏ) 
-ਸੋਰ ਕਬ, ੧, ੪:੧ (654) 


ਨ ਬਿਗੂਤੋ ਮੈ ਕੋ ਆਹਿ। ” (ਖੁਆਰ ਹੋਇਆ ਭਾਵ ਨਾਸ ਹੋਇਆ) 
-ਬਸੰ ਨਾਮ, ੫, ੧:੪ (1194) 


“ਜਨਮੇ ਸੂਤਕੁ ਮੂਏ ਫੁਨਿ ਸੂਤਕੁ ਸੂਤਕ ਪਰਜ ਬਿਗੋਈ। ” 
-ਗਉ ਕਬ, ਅਸ ੪੧, ੧:੨ (331) 
ਬਿਗ੍ਰਾਪ੍ਹਿ ---- ਬੇਨਤੀ ਕਰਦਾ ਹੈ 
“ਤ੍ ਰਾਹਿ ਤ੍ਰਾਹਿ ਸਰਣਿ ਸੁਆਮੀ ਬਿਗ੍ਰਾਪਿ ਨਾਨਕ ਹਰਿ ਨਰਹਰਹ । ”” 
-ਸਸ ੫, ੪੮੨੫ (1358) 
ਰੁਕਾਵਟ, ਪ੍ਰਤਿਬੰਧ, ਵਿਘਨ, ਰੋਕ, ਅਟਕਾ 
“ਕੋਟਿ ਬਿਘਨ ਹਿਰੇ ਖਿਨ ਮਾਹਿ। ”” 
-ਗਉ ੫, ੧੪੯, ੧:੧ (195) 
“ਅਨਿਕ ਬਿਘਨ ਤੇ ਸਾਧੂ ਰਾਖੈ। (ਔਕੜਾਂ, ਮੁਸ਼ਕਲਾਂ) 
-ਗਉ ੫. ਸੁਖ ੧੫, ੬:੭ (283) 
ਹੋਰ ਰੂਪ: 
ਬਿਘਨੰ- 
“ਛਲੰ ਛਿੰਦੂ ਕੋਟਿ ਬਿਘਨੰ ਅਪਰਾਧੰ ਕਿਲ ਬਿਖਮਲੰ । ”(ਪ੍ਰਤਿਬੰਧ) 
-ਸਸ ੫. ੪੨੧੯੧ (1357) 





3094 


“ਪੁਭ ਸਿਮਰਤ ਕਛੁ ਬਿਘਨ ਨ ਲਾਗੈ। (ਰੁਕਾਵਟ, ਔਕੜ) 
-ਗਉ ੫. ਸੁਖ ੧, ੨:੫ (262) 
ਬਿਘਿਆੜੀ--- ਭੇੜੀਏ ਦੀ ਮਾਦਾ, ਇਕ ਖੂੰਖਾਰ ਜੰਗਲੀ ਜਾਨਵਰ 
“ਦਸ ਬਿਘਿਆੜੀ ਲਈ ਨਿਵਾਰਿ। ” 
-ਰਾਮ ੫, ੫੧, ੧:੨ (899) 


-ਰਾਮ ਬੇਣੀ, ੧, ੮:੨ (974) 


“ਸੇਈ ਬਿਚਖਣ ਜੰਤ ਜਿਨੀ ਹਰਿ ਧਿਆਇਆ। ” 
-ਸੋਰ ੪, ਵਾਰ ੨੬੨ (652) 
ਹੋਰ ਰੂਪ: 
ਬਿਚਖਣਿ- 
““ਰੂਪਵੰਤਿ ਸਾ ਸੁਘੜਿ ਬਿਚਖਣਿ ਜੋਧਨ ਕੰਤ ਪਿਆਰੀ ਜੀਉ । (ਚਤੁਰ) 
-ਮਾਝ ੫, ੧੧, ੨੨ (97) 


ਨ ੈ=ਆ 
“ਧੰਨੁ ਗੁਰਦੇਵ ਅਤਿ ਰੂਪ ਬਿਚਖਨ। ”” 


-ਗੋਡ ਕਬ, ੧0, ੪:੪ (873) 
ਹੋਰ ਰੂਪ: 
ਬਿਚਖਨਿ- 
““ਸੋਹਨੀ ਸਰੂਪਿ ਸੁਜਾਣਿ ਬਿਚਖਨਿ। ” (ਸਿਆਣੀ, ਚਤੁਰ) 
-ਆਸਾ ੫, ੧੨, ੧੧ (374) 
ਬਿਚਰਹਿ ---- (1) ਫਿਰਦਾ ਹੈ 
“ਕਿਸੁ ਭਰਵਾਸੈ ਬਿਚਰਹਿ ਭਵਨ। ”” 
-ਰਾਮ ੫. ੪੮, ੧:੧ (898) 
(2) ਵਿਚਾਰਦੇ ਹਨ 
“ਉਦਮੁ ਕਰਿ ਲਾਗੇ ਬਹੁਭਾਤੀ ਬਿਚਰਹਿ ਅਨਿਕ ਸਾਸਤ੍ਰ ਬਹੁ ਖਟੂਆ। ” 
-ਸਮ ੫. ੧੧":੧ (1389) 
ਹੋਰ ਰੂਪ: 
ਬਿਚਰਹੁ- 
“ਹਮਰੇ ਕਰਮ ਨੇ ਬਿਚਰਹੁ ਠਾਕੁਰ ਤੁਮੁ ਪੈਜ ਰਖਹੁ ਅਪਨੀਧੈ । (ਵਿਚਾਰੋ) 
-ਬਸੰ ੪, ਪ, ੪:੧ (1179) 





3095 


-ਮਾਝ ੫. ੧੨, ੨੯੧ (98) 
“ਇਹੁ ਪਰਪੰਚੁ ਪਾਰਬ੍ਰਹਮ ਕੀ ਲੀਲਾ ਬਿਚਰਤ ਆਨ ਨ ਹੋਈ। ” 
-ਆਸਾ ਨਾਮ, ੧, ੨:੨ (485) 
(2) ਵਿਚਾਰ ਦਾ ਭਾਵ ਫਿਰਦਾ 
“ਜੋਬਨ ਰੁਪ ਮਾਇਆ ਮਦ ਮਾਤਾ ਬਿਚਰਤ ਬਿਕਲ ਬਡੋ ਅਭਿਮਾਨੀ। ” 
੍‌੍ -ਸਮੁ ੫, ੧੩ (1387) 
ਹੋਰ ਰੂਪ: 
ਬਿਚਰਤੇ- 
ਕਾ ਨਿਰਭਯੰ ਸਤ੍ਹ ਸੈਨਾ ਧਾਯੰਤੇ ਗੋਪਾਲਾ ਕੀਰਤਨਹ । (ਫਿਰਦੇ) 
-ਸਸ ੫, ੨੯੪੪ (1356) 


“ਬਿਚਰਦੇ ਫਿਰਹਿ ਸੰਸਾਰ ਮਹਿ ਹਰਿ ਜੀ ਹੁਕਾਮੀ। ” 
-ਮਾਰੂ ੪, ਵਾਰ ੧੪:੬ (1099) 


“ਬਿਬੇਕ ਬੁਧਿ ਸਭ ਜਗ ਮਹਿ ਨਿਰਮਲ ਬਿਚਰਿ ਬਿਚਰਿ ਰਸੁ ਪੀਜੈ। ”” 
-ਕਲਿ ੪, ਅਸ ੪, ੨੧ (1325) 


-ਗਉ ੫. ੧੫੩, ੧:੨ (196) 


ਵਿਚਾਰੇ 
“ਸਾਸਤ ਸਿੰਮ੍ਰਿਤਿ ਬੇਦ ਚਾਰਿ ਮੁਖਾਗਰ ਬਿਚਰੇ । ”” 
-ਸਿਰੀ ੫, ਅਸ ੨੬, ੫:੧ (70) 


(1) ਫਿਰਦਾ/ਘੁੰਮਦਾ ਹੈ 
“ਢਚੇਤਿ ਰਾਮੁ ਨਾਹੀ ਜਮ ਪ੍ਰਿ ਜਾਹਿਗਾ ਜਨੁ ਬਿਚਰੈ ਅਨਰਾਧਾ। ”” 

-ਸਿਰੀ ਬੇਣੀ, ੧, ੧":੨ (93) 
(2) ਵਿਚਾਰ ਕਰੇ, ਵਿਚਾਰੇ 
“ਨਦਰਿ ਕਰੇ ਤਾ ਸਤਿਗੁਰ ਮੇਲੇ ਅਨਦਿਨੁ ਬਿਬੇਕ ਬੁਧਿ ਬਿਚਰੈ । ? 

-ਧਨਾ ੪, ਛੰਤ ੧, ੨੫ (690) 
“ਪਾਧਾ ਪੜਿਆ ਆਖੀਐ ਬਿਦਿਆ ਬਿਚਰੈ ਸਹਜਿ ਸੁਭਾਇ। ” 

-ਰਾਮ ੧, ਓਅੰ ੫੪:੧ (938) 
(3) ਭਾਵ ਉਚਾਰਨ ਕਰੇ 
“ਹਰਿ ਜਨ ਕਉ ਹਰਿ ਭੂਖ ਲਗਾਨੀ ਜਨੁ ਤ੍ਰਿਪਤੈ ਜਾ ਹਰਿ ਗੁਨ ਬਿਚਰੈ । ” 

-ਮਲਾ ੪, ੩, ੩:੧ (1263) 


-ਗਉ ੫, ਬਾਅ ੨੨ :੫ (254) 





3096 


ਹੋਰ ਰੂਪ: 
ਬਿਚਾਰੰ- 
“ਤੈ ਪਾਲ ਤਿਹਾਲ ਬਿਚਾਰੰ। ” (ਵਿਚਾਰਦੇ ਹਨ) 
-ਆਸਾ ੧, ਵਾਰ ੧੪ਸ, ੧, ੨:੪ (470) 
ਬਿਚਾਰਹੁ ---- ਵਿਚਾਰ ਕਰਦਾ, ਸੋਚਦਾ 
“ਛਤਰ ਨ ਪੜ੍ਹ ਨ ਚਉਰ ਨ ਚਾਵਰ ਬਹਤੀ ਜਾਤ ਰਿਦੈ ਨ ਬਿਚਾਰਹੁ । ” 
-ਸਸ ੫, ੫":੨ (1388) 
“ਗੁਰਮੁਖਿ ਸੰਗਤਿ ਸਭੈ ਬਿਚਾਰਹੁ ਵਾਹੁ ਵਾਹੁ ਕਾ ਬਡਾ ਤਮਾਸਾ। ”(ਵਿਚਾਰ ਕਰੋ, 
ਸੋਚੋ) 
-ਸਵ ੪, ਗਯੰ ੧੨੦੫ (1403) 


“ਮਥੁਰਾ ਜਨ ਜਾਨਿ ਕਹੀ ਜੀਅ ਸਾਚੁ ਸੁ ਅਉਰ ਕਛੂ ਨ ਬਿਚਾਰਨ ਕਉ। ” 
-ਸਵ ੪, ਮਥੁ ੨:੩ (1404) 


(1) (ਫਾ. ਬੇਚਾਰਾ) ਵਿਚਾਰਾ, ਨਿਮਾਣਾ, ਦੀਨ 
“ਜੈਸੇ ਮਹਲਿ ਰਾਖੈ ਤੈਸੈ ਰਹਨਾ ਕਿਆ ਇਹੁ ਕਰੈ ਬਿਚਾਰਾ। ”” 
-ਗਉ ੫, ੧੨੬", ੪:੨ (206) 
“ਨਾਨਕੁ ਗਰੀਬੁ ਕਿਆ ਕਰੈ ਬਿਚਾਰਾ ਹਰਿ ਭਾਵੈ ਤਿਤੁ ਰਾਹਿ ਚਲੀ। ”” 
-ਦੇਵ ੪, ੨, ੨੨ (527) 
(2) ਵਿਚਾਰ ਵਿਚ, ਧਿਆਨ ਵਿਚ 
“ਜਸ ਅਦੇਖਿ ਤਸ ਰਾਖਿ ਬਿਚਾਰਾ। ” 
-ਗਉ ਕਬ, ਬਾਅ ੨੪੨ (341) 
(3) ਵਿਚਾਰ, ਗਲ 
“ਮਨ ਰੇ ਸਾਚਾ ਗਹੋ ਬਿਚਾਰਾ । ”” 
-ਜੈਤ ੯, ੩, ੧":੧ (703) 


“ਦਿਲ ਮਹਿ ਸੋਚਿ ਬਿਚਾਰਿ ਕਵਾਦੇ ਭਿਸਤ ਦੋਜਕ ਕਿਨਿ ਪਾਈ। ” 
-ਆਸਾ ਕਬ, ੮, ੧੨ (477) 
(2) ਵਿਚਾਰ ਕੇ, ਸਮਝ ਕੇ 
“ਕਾਜੀ ਸਾਹਿਬੁ ਏਕੁ ਤੋਹੀ ਮਹਿ ਤੇਰਾ ਸੋਚਿ ਬਿਚਾਰਿ ਨ ਦੇਖੋ। ” 
-ਆਸਾ ਕਬ, ੨੯, ੧":੧ (483) 


-ਬਸੰ ੫. ੧੭, ੨੧ (1185) 


“ਇਨ ਮੈ ਕਛੁ ਤੇਰੋ ਰੇ ਨਾਹਿਨ ਦੇਖੋ ਸੋਚ ਬਿਚਾਰੀ। ” 


-ਗਉਂ ੯, ੮, ੧੨ (220) 
(2) ਸਮਝ ਲਵੋ, ਜਾਣ ਲਵੋ 





3097 


“ਇਆ ਤਤ ਲੇਹੁ ਸਰੀਰ ਬਿਚਾਰੀ। ” 
-ਗਉ ਕਬ, ੩੯, ੨:੨ (331) 
(3) ਵਿਚਾਰੀ, ਨਿਤਾਨੀ, ਨਿਮਾਣੀ 
“ਕਿਆ ਚੇਰੀ ਹਾਥ ਬਿਚਾਰੀ। ” 
-ਸੋਰ ਕਬ, ੫, ੩੨ (655) 


(1) ਵਿਚਾਰ, ਸੋਚ, ਧਿਆਨ 
“ਕਰਿ ਬਿਚਾਰੁ ਬਿਕਾਰ ਪਰਹਰਿ ਤਰਨ ਤਾਰਨ ਸੋਇ। ”” 

-ਆਸਾ ਕਬ, ੨੭, ੩੯੧ (482) 
“ਐਸਾ ਗਿਆਨੁ ਬਿਚਾਰੁ ਮਨਾ। ? (ਧਿਆਨ ਕਰ) 

- ਭੈਰ ਕਬ, ੧੪, ੧੧ (1161) 
(2) ਗਿਆਨ 
“ਇਹੁ ਬ੍ਰਹਮ ਬਿਚਾਰੁ ਸੁ ਜਾਨੈ । ” 

-ਸੋਰ ੫, ੫੭, ੪੧੧ (623) 


(1) ਵਿਚਾਰੇ, ਨਿਮਾਣੇ, ਦੀਨ 
“ਕਿਆ ਕਿਛੁ ਕਰੈ ਕਿ ਕਰਫੈਹਾਰਾ ਕਿਆ ਇਸੁ ਹਾਥਿ ਬਿਚਾਰੇ । ” 
-ਗਉ ੫. ੧੬੫", ੧:੧ (216) 
(2) ਵਿਚਾਰੇ, ਸੋਚੇ, ਵਿਚਾਰ ਕਰੇ 
“ਕੂਚ ਬਿਚਾਰੇ ਫੂਏ ਫਾਲ। ” 
-ਗੋਂਡ ਕਬ, ੬, ੧:੩ (871) 


ਹੋਰ ਰੂਪ: 
ਵਿਚਾਰੈ- 
“ਕਹਿ ਕਬੀਰ ਰਾਮੁ ਰਿਦੈ ਬਿਚਾਰੈ ਸੂਤਕੁ ਤਿਨੈ ਨ ਹੋਈ। (ਵਿਚਾਰ ਕਰੇ) 
-ਗਉ ਕਬ, ੪੧, ੩:੨ (331) 
“ਦੂਣਿ ਨ ਪਰਈ ਫੰਕ ਬਿਚਾਰੈ । ” (ਵਿਚਾਰ ਸਦਕਾ) 
-ਗਉ ਕਬ, ਬਾਅ ੨੮:੩ (341) 


੫ 


ਬਿਚਾਰੋ- 
“ਮਨ ਰੇ ਪ੍ਰਭ ਕੀ ਸਰਨਿ ਬਿਚਾਰੋ। ” (ਵਿਚਾਰ ਕਰੋ) 
-ਸੋਰ ੫, ੪, ੧੨ (632) 
(1) ਵਿਚ 
“ਓਹ ਰਾਖੇ ਚੀਤੁ ਪੀਛੇ ਬਿਚਿ ਬਚਰੇ ਨਿਤ ਹਿਰਦੈ ਸਾਰਿ ਸਮਾਲੀ। ? (ਭਾਵ ਵਾਲ) 
-ਗਉ ੪, ੫੧, ੨੨ (168) 
“ਹੋਮ ਜਗ ਤੀਰਥ ਕੀਏ ਬਿਚਿ ਹਉਮੈ ਬਧੇ ਬਿਕਾਰ। (ਅੰਦਰ) 
-ਗਉ ੫. ੧੫੮", ੨:੧ (214) 
(2) ਵਿਚਕਾਰ, ਦਰਮਿਆਨ 
“ਈ'ਘੈ ਨਿਰਗੁਨ ਉਘੇ ਸਰਗੁਨ ਕੇਲ ਕਰਤ ਬਿਚਿ ਸੁਆਮੀ ਮੇਰਾ। ” 
-ਬਿਲਾ ੫, ੧੧੭, ੧":੨ (827) 





3098 


“ਜਿਹ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਾਪਹਿ ਕਰਿ ਬਿਚਿਤਿ ਚਾਓ। ” 
-ਸਵ ੪, ਗਯੰ ੨੧ (1401) 


“ਗੁਰ ਕਾ ਸਬਦੁ ਕਰਿ ਦੀਪਕੋ ਇਹ ਸਤ ਕੀ ਸੇਜ ਬਿਛਾਦਿ ਜੀ। ” 
-ਆਸਾ ੫, ੧੧੮. ੩੧ (400) 


“ਪਾਚਹੁ ਮੁਸਿ ਮੁਸਲਾ ਬਿਛਾਵੈ ਤਬ ਤਓ ਦੀਨੁ ਪਛਾਨੈ । ” 
-ਆਸਾ ਕਬ, ੧੭, ੩੨ (480) 


“ਸਾਧ ਸੰਗਿ ਬਿਛੁਰਤ ਹਰਿ ਮੇਲਾ। ” 

-ਗਉ ੫. ਸੁਖ ੭, ੯੬ (272) 
“ਮਿਰਤਕ ਕਉ ਪਾਇਓ ਤਨਿ ਸਾਸਾ ਬਿਛੁਰਤ ਆਨਿ ਮਿਲਾਇਆ। ” (ਵਿਛੜੇ ਹੋਏ 
ਨੂੰ) 
੍‌੍ -ਸੋਰ ੫, ੨੧, ੧:੧ (614) 
“ਬਿਛੁਰਤ ਮਰਨੁ ਜੀਵਨੁ ਹਰਿ ਮਿਲਤੇ ਜਨ ਕਉ ਦਰਸਨੁ ਦੀਜੈ । (ਵਿਛੜਿਆਂ, 
ਵਿਛੜਨ ਨਾਲ) 

-ਮਲਾ ੫, ੯, ੨੧ (1268) 


“ਬਿੰਦਹਿ ਬਿੰਦਿ ਨ ਬਿਛੁਰਨ ਪਾਵਾ। ” 
-ਗਉ ਕਬ, ਬਾਅ ੨੯੮੨ (341) 


“ਜਹ ਕਾ ਬਿਛੁਰਾ ਤਹ ਥਿਰੁ ਲਹੈ । ” 
-ਗਉ ਕਬ, ਬਾਅ ੪੪:੪ (342) 


ਹੋਰ ਰੂਪ: 
ਬਿਛੁਰੇ- 
“ਜਨਮ ਜਨਮ ਕੇ ਬਿਛੁਰੇ ਮੇਲੇ। ” (ਵਿਛੜੇ ਹੋਏ) 


-ਗਉ ੫, ੧੨੮, ੧੨ (191) 
ਬਿਛੁਰੈ- 
“ਕਿਨਿ ਬਿਧਿ ਮਿਲੀਐ ਕਿਨਿ ਬਿਧਿ ਬਿਛੁਰੈ ਇਹ ਬਿਧਿ ਕਉਣੁ ਪ੍ਰਗਟਾਏ ਜੀਉ। ? 
-ਮਾਝ ੫. ਅਸ ੩੬, ੩:੩ (131) 
ਬਿਛੁੜਿਆ --- ਵਿਛੜਿਆ ਨਿਖੜਿਆ, ਵਖ ਹੋਇਆ, ਦੂਰ ਹੋਇਆ 
“ਜਨਮ ਜਨਮ ਕਾ ਬਿਛੁੜਿਆ ਹੋਵੈ ਤਿਨ ਹਰਿ ਸਿਉ ਆਣਿ ਮਿਲਾਵੈ। ”” 
-ਸੂਹੀ ੫, ੫੧, ੨੨ (748) 
ਅਨੂੰਹਾਂ, ਇਕ ਜੀਵ ਜਿਸ ਦੀ ਪੂਛ ਤੇ ਜ਼ਹਿਰੀਲਾ ਡੰਗ ਹੁੰਦਾ ਹੈ 
“ਨਾਮੁ ਸੁਨਤ ਜਨੁ ਬਿਛੂਅ ਡਸਾਵਾ। ” 
-ਰਾਮ ੫, ੩੨, ੨:੪ (893) 





3099 


ਹੋਰ ਰੂਪ: 
ਬਿਛੂਆ- 
“ਸਾਕਤ ਬਚਨ ਬਿਛੂਆ ਜਿਉ ਤ੍ਰਸੀਐ ਤਜਿ ਸਾਕਤ ਪਰੈ ਪਰਾਰੇ। ” 
-ਨਟ ੪, ਅਸ ੩, ੫:੨ (982) 


“ਬਿਨਵੰਤਿ ਨਾਨਕ ਪੁਭਿ ਆਪਿ ਮੇਲੀ ਤਹਨ ਪ੍ਰੇਮ ਬਿਛੋਹ ਜੀਉ । ? 
-ਰਾਮ ੫, ਰੁਤੀ ੬:੬ (929) 
ਹੋਰ ਰੂਪ: 
ਬਿਛੋਹਾ- 
“ਪ੍ਰੇਮ ਬਿਛੋਹਾ ਕਰਤ ਕਸਾਈ। ” (ਵਿਛੋੜਾ) 
-ਸੂਹੀ ੫, 80, ੨੧ (745) 
ਬਿਛੋਹੁ- 
“ਵੈਸਾਖਿ ਸੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ । (ਵਿਛੋੜਾ) 
-ਮਾਝ ੫. ਬਾਹਾ ੩੧ (133) 
ਬਿਛੋਰਿਆ --- ਵਿਛੋੜਿਆ, ਦੂਰ ਕੀਤਾ 
“ਕਬੀਰ ਰੈਨਾਇਰ ਬਿਛੋਰਿਆ ਰਹੁਰੇ ਸੰਖ ਮਝੂਰਿ। ” 
-ਸਲੋ ਕਬ, ੧੨੬:੧ (1371) 


ਹੋਰ ਰੂਪ: 


ਬਿਛੋਰੈ- 
“ਆਪਿ ਬਿਛੋਰੈ ਆਪੇ ਮੇਲ। ”(ਵਿਛੋੜੇ, ਦੂਰ ਕਰੇ) 
-ਰਾਮ ੫. ੩੬, ੩੪੨ (894) 
ਬੱਜਰ ਵਾਂਗ ਪੱਕੇ, ਮਜ਼ਬੂਤ 
_“ਹਟ ਪਟਣ ਬਿਜ ਮੰਦਰ ਭੰਨੈ ਕਰਿ ਚੋਰੀ ਘਰਿ ਆਵੈ । ? 
-ਗਉ ੧, ੧੭, ੩:੧ (156) 
(ਮਹਾਨ ਕੋਸ਼ ਅਰਥ “ਬਿਜਲੀ” ਕਰਦੇ ਹਨ ਬਿਜਲੀ ਨੂੰ ਛੂਹਨ ਵਾਲੇ ਭਾਵ ਉੱਚੇ) 
ਬਿਜਉਰੀਆ -- ਬਿਜੌਰ ਦੇਸ਼ ਦੀਆਂ 
“ਫਰੀਦਾ ਲੋੜੈ ਦਾਖ ਬਿਜੌਰੀਆਂ ਕਿਕਰਿ ਬੀਜੈ ਜਟੁ। ? 
-ਸਲੋ ਫਰ, ੨੩:੧ (1379) 


-ਆਸਾ ੫. ੧੧, ੩੧ (373) 
“ਮੈ ਨੀਰੇ ਅਨਿਕ ਭੋਜਨ ਬਹੁ ਬਿੰਜਨ ਤਿਨ ਸਿਉ ਦ੍ਰਿਸਟਿ ਨ ਕਰੈ 
ਰੁਚਾਂਗੈ । । ”(ਤਰਕਾਰੀ, ਭਾਜੀ) 

-ਸਾਰ ੫, ੨੮, ੧੨ (1210) 
ਹੋਰ ਰੂਪ: 





3100 


ਬਿੰਜਨੰ- 
“ਨਚ ਦੁਰਲਭੰ ਭੋਜਨੰ ਬਿੰਜਨੰ ਨਚ ਦੁਰਲਭੰ ਸੂਛ ਅੰਬਰਹ। ” 

-ਸਸ ੫, ੩੫੨ (1357) 
ਬਿਜਲੀ, ਬਦਲਾਂ ਵਿਚ ਪਾਣੀ ਦੀ ਗਰਗੜ ਨਾਲ ਪੈਦਾ ਹੁੰਦੀ ਚਮਕਾਰ 
“ਓਹੁ ਜੇਵ ਸਾਇਰ ਦੇਇ ਲਹਰੀ ਬਿਜੁਲ ਜਿੰਵੈ ਚਮਕਏ । ”” 


-ਆਸਾ ੧, ਛੰਤ ੫, ੧:੪ (439) 


-ਮਾਰੂ ੨, ਸੋਲਾ ੧੩, ੮:੨ (1033) 


-ਭੈਰ ਕਬ, ਅਸ ੧, ੧:੩ (1162) 
ਬਿਜੁਲੀਆ- 
“ਨਾਨਕ ਬਿਜੁਲੀਆ ਚਮਕੰਨਿ ਘੁਰਨ੍ਿ ਘਟਾ ਅਤਿ ਕਾਲੀਆ। ” 


-ਮਾਰੂ ੫, ਵਾਰ ੨੨ਸ, ੫. ੨:੧ (1102) 


ਬਿਜੁਲੀਆਂ- 
“ਕਤਕਿ ਕੂੰਜਾਂ ਚੇਤਿ ਡਉ ਸਾਵਣਿ ਬਿਜੁਲੀਆਂ। ” 


-ਆਸਾ ਫਰ, ੨, ੬੧ (488) 


“ਨਾਮ ਰਤੇ ਕੇਵਲ ਬੈਰਾਗੀ ਸੋਗ ਬਿਜੋਗ ਬਿਸਰਜਿਤ ਰੋਗ । ? 
-ਗੂਜ ੧, ਅਸ ੪, ੧੨ (504) 
ਟੰਗਾਂ ਤੋ ਬਿਨਾਂ (ਭਾਵ) ਸਿਰ ਭਾਰ 
“ਹਠਿ ਨਿਗੁਹਿ ਅਤਿ ਰਹਤ ਬਿਟੰਗਾ। ” 
-ਕਾਨ ੫, ੩੬, ੨੧ (1305) 
(ਮਹਾਨਕੋਸ਼ ਅਰਥ ਨਿਪੁਣ, ਪੂਰਾ ਜਾਨਕਾਰ ਕਰਦਾ ਹੈ) 
ਬਿਟਵਹਿ ---- ਬੇਟੇ ਨੂੰ, ਪੁੱਤਰ ਨੂੰ, ਲੜਕੇ ਨੂੰ 
“'ਬਿਟਵਹਿ ਰਾਮ ਰਮਊਆ ਲਾਵਾ। ”” 
-ਆਸਾ ਕਬ, ੩੩, ੧":੨ (484) 
ਬਿਟਾਰਿਓ---- ਜੂਠਾ ਕਰਨਾ, ਅਪਵਿਤਰ ਕਰਨਾ, ਵਿਗਾੜ ਦੇਣਾ 
“ਪਹਿਨੇ ਦੂਧੁ ਬਿਟਾਰਿਓ ਬਛਰੈ ਬੀਠਲੁ ਭੈਲਾ ਕਾਇ ਕਰਉ। ” 
-ਆਸਾ ਨਾਮ, ੨, ੩੨ (485) 


“ਸਭ ਦਿਨ ਕੇ ਸਮਰਥ ਪੰਥ ਬਿਠੁਲੇ ਹਉ ਬਲਿ ਬਲਿ ਜਾਉ।” 
-ਦੇਵ ੫, ੩੮, ੧":੧ (536) 





ਬਿਤਾਲਾ 


3101 


“ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਬਿਡਾਣੀ ਲਾਹੀ। ”” 

-ਗੂਜ ੫, ੧੯, ੨੪੨ (500) 
ਹੋਰ ਰੂਪ: 
ਬਿਡਾਨੀ- 
““ਬਿਸਰੀ ਤਿਆਸ ਬਿਡਾਨੀ। (ਪਰਾਏ ਪਦਾਰਥਾਂ ਦੀ) 

-ਕੇਦਾ ੫, ੧, ੧:੨ (1119) 
(2) ਅਸਚਰਜ ਰੂਪ 
“ਨਾਮਾ ਕੰਹੈ ਜਗਜੀਵਨੁ ਪਾਇਆ ਹਿਰਦੈ ਅਲਖ ਬਿਡਾਣੀ। ”” 

-ਪੁਭਾ ਨਾਮ, ੧, ੪੧੨ (1351) 


“ਅੰਜਨੁ ਦੇਇ ਸਭੈ ਕੋਈ ਟੁਕੁ ਚਾਹਨ ਮਾਹਿ ਬਿਡਾਨੁ । ” 
-ਮਾਰੂ ਕਬ, ੨, ੩:੧ (1103) 


-ਮਾਝ ੫, ੨੨, ੧੧੨ (100) 


“ਡਾਹਪਣਿ ਤਨਿ ਸੁਖੁ ਨਹੀ ਬਿਨੁ ਡਰ ਬਿਣਠੀ ਡਾਰ। ” 
-ਰਾਮ ੧, ਓਅੰ ੩0:੨ (933) 


“ਆਪਿ ਛੁਟੇ ਨਹ ਛੂਟੀਐ ਨਾਨਕ ਬਚਨਿ ਬਿਣਾਸੁ । ” 
-ਮਲਾ ੧, ਵਾਰ ੨੫ਸ, ੧, ੧੮ (1289) 
ਵਿਤ, ਧਨ 
“ਚਲ ਚਿਤ ਬਿਤ ਅਨਿਤ ਪ੍ਰਿਅ ਬਿਨੁ ਕਵਨਟ ਬਿਧੀ ਨ ਧੀਜੀਐ। ”” 
-ਬਿਹਾ ੫, ਛੰਤ ੨, ੨:੩ (543) 


“ਕਲਜੁਗਿ ਜਹਾਜੁ ਅਰਜੁਨੁ ਗੁਰੂ ਸਗਲ ਸ੍ਰਿਸਿ ਲਗਿ ਬਿਤਰਹੁ । ”” 
-ਸਵ ੫. ਮਥੁ ੨:੬ (1408) 


-ਪ੍ਰਭਾ ੫, ਅਸ ੩, ੫:੪ (1349) 
ਬੇਤਾਲ, ਆਪਣੀ ਜੀਵਨ ਲੈਅ ਤੋਂ' ਖੁੰਝੇ ਹੋਏ ਭਾਵ ਅਗਿਆਨੀ 
“ਤੈ ਗੁਣ ਮਾਇਆ ਬਿਨਸਿ ਬਿਤਾਲਾ। ” 
-ਗਉਂ ੫, ਅਸ ੪, ੨੧੪ (237) 
ਹੋਰ ਰੂਪ: 





3102 


ਬਿਤਾਲੇ- 
“ਜੋ ਮੋਹਿ ਮਾਇਆ ਚਿਤ ਲਾਇਦੇ ਮੇਰੇ ਜਿੰਦੁੜੀਏ ਸੇ ਮਨਮੁਖ ਮੂੜ ਬਿਤਾਲੇਰਾਮ। ” 
-ਬਿਹਾ ੪, ਛੰਤ ੨, ੩:੩ (539) 


“ਖਾਤ ਪੀਵਤ ਹਸਤ ਸੋਵਤ ਅਉਧ ਬਿਤੀ ਅਸਾਰ। ”? 
-ਸਾਰ ੫, ੧੨੯, ੧:੧ (1229) 


“ਤੁਮਰੇ ਦੋਖੀ ਹਰਿ ਆਪਿ ਨਿਵਾਰੇ ਅਪਦਾ ਭਈ ਬਿਤੀਤ। ”” 
-ਧਨਾ ੫, ੨੮, ੧":੨ (678) 
ਹੋਰ ਰੂਪ: 
ਬਿਤੀਤਿ- 
“ਜੋਬਨੁ ਗਇਆ ਬਿਤੀਤ ਜਰੁ ਮਲਿ ਬੈਠੀਆ। (ਗੁਜ਼ਰ, ਲੰਘ) 
-ਜੈਤ ੫, ਛੰਤ ੩, ੩੧ (705) 
ਬਿਤੀਤੈ- 
“ਪਰਮੇਸਰ ਕੈ ਦੁਆਰੈ ਜਿ ਹੋਇ ਬਿਤੀਤੈ ਸੁ ਨਾਨਕੁ ਆਖਿ ਸੁਣਾਵੈ । (ਭਾਵ 
ਵਾਪਰਦੀ ਹੈ) 
-ਆਸਾ ੫, ੧0, ੨੧ (373) 
“ਹਰਿ ਗੁਨ ਗਾਵਤ ਜਨਮੁ ਬਿਤੀਤੈ । (ਗੁਜ਼ਰੇ) 
-ਆਸਾ ਕਬ, ੩੪, ੪:੨ (484) 


“ਜੈਸਾ ਬਿਤੁ ਤੈਸਾ ਹੋਇ ਵਰਤੈ ਅਪੁਨਾ ਬਲੂ ਨਹੀ ਹਾਰੈ। ” 

-ਧਨਾ ੫, ੩੪, ੧੨ (679) 
(2) ਧਨ, ਮਾਇਆ 
“ਹਰਿ ਧਨੁ ਰਾਸਿ ਨਿਰਾਸ ਇਹ ਬਿਤੁ । ” 

-ਰਾਮ ੫, ੩੧, ੧:੨ (892) 

ਬਿਥਪਹਿ ---- ਸਿਰਜਨਾ, ਰਚਨਾ, ਬਣਾਉਣਾ 
“ਤਿ ਨਰ ਦੁਲੀਚੈ ਬਹਹਿ ਤਿਨਰ ਉਥਪਿ ਬਿਥਪਹਿ। ”” 
-ਸਵ ੩, ੧੧:੪ (1394) 


-ਗਉ ੧, ੮, ੩:੨ (153) 
“ਬਿਮਲ ਜਾਸੁ ਬਿਥਾਰੁ ਸਾਧਿਕ ਸਿਧ ਸੁਜਨ ਜੀਆ ਕੋ ਅਧਾਰੁ । ? 
-ਸਵ ੨, ੩:੨ (1391) 


“ਧਾਵਤੁ ਧਾਇ ਧਾਵਹਿ ਪ੍ਰੀਤਿ ਮਾਇਆ ਲਖ ਕੋਸਨ ਕਉ ਬਿਥਿ ਦੀਜੈ । ? 
-ਕਲਿ ੪, ਅਸ ੧, ੭:੨ (1324) 





3103 


(1) ਰਤਾ ਭਰ, ਥੋੜੇ ਚਿਰ ਲਈ, ਪੁਨਭਰ 
“ਕਰਨ ਨ ਸੁਨਹੀ ਹਰਿ ਜਸੁ ਬਿੰਦ । ” 
-ਗਉ ੫. ਥਿਤੀ ੯:੪ (298) 
(2) ਬੂੰਦ, ਤੁਪਕਾ 
“ਬਬਾ ਬਿੰਦਹਿ ਬਿੰਦ ਮਿਲਾਵਾ। ? 
-ਗਉ ਕਬ, ਬਾਅ ੨੯੪੧ (341) 
“ਬ੍ਰਹਮੁ ਬਿੰਦ ਤੇ ਸਭ ਓਪਤਿ ਹੋਈ । ”(ਬੂੰਦ ਭਾਵ ਵੀਰਜ) 
-ਭੈਰ ੩, ੧, ੨੨ (1128) 
(2) ਜਾਣਨਾ 
“ਨਾਦ ਬਿੰਦ ਕੀ ਸੁਰਤਿ ਸਮਾਇ। ? 
-ਆਸਾ ੧, ੧੨, ੨੩ (352) 
(ਸ਼ਬਦਾਰਥ ਇਸਦੇ ਅਰਥ ਪੈਦਾ ਕਰਨ ਵਾਲੇ ਦਾ ਰੂਪ ਕਰਦਾ ਹੈ) 
(4) ਖਬਰ, ਜਾਣਕਾਰੀ (ਕੋਸ਼) 
“ਜਿਨਾ ਗੁਰੁ ਨਹੀ ਭੇਟਿਆ ਭੈ ਕੀ ਨਾਹੀ ਬਿੰਦ । ”” 
-ਮਾਰੂ ੩, ਵਾਰ ੪ਸ, ੩, ੧:੧ (1088) 
(ਇਸਦੇ ਅਰਥ “ਬੂੰਦ ਮਾਤਰ” “ਰਤਾ ਕੁ” ਵੀ ਕੀਤਾ ਜਾਂਦਾ ਹੈ) 
(5) ਥੋੜਾ ਜਿਹਾ, ਰਤਾ ਵੀ 
“ਨਾਨਕ ਚਸਿਆਹੁ ਚੁਖ ਬਿੰਦ ਉਪਰਿ ਆਖਣੁ ਦੋਸੁ। ? 
-ਸਾਰ ੪, ਵਾਰ ੧0ਸ, ੧, ੨:੪ (1241) 
“ਨਾਨਕ ਜਿਸੁ ਬਿਨੁ ਘੜੀ ਨ ਜੀਵਣਾ ਵਿਸਰੇ ਸਰੈ ਨ ਬਿੰਦ। ? 
-ਸਾਰ ੪, ਵਾਰ ੩੪ਸ, ੪, ੨੧ (1250) 


(1) ਬੂੰਦ ਵਿਚ 
“ਬਬਾ ਬਿੰਦਹਿ ਬਿੰਦ ਮਿਲਾਵਾ। ”” 


-ਗਉ ਕਬ, ਬਾਅ ੨੯੪੧ (341) 
(2) ਜਾਣ, ਸਮਝੇ 
“ਬ੍ਹਮੁ ਬਿੰਦਹਿ ਤੇ ਬ੍ਰਾਹਮਣਾ ਜੇ ਚਲਹਿ ਸਤਿਗੁਰ ਭਾਇ। ” 

-ਬਿਲਾ ੪, ਵਾਰ ੩ਸ, ੩, ੧:੧ (849) 
ਥੋੜੀ ਜਿਹੀ, ਰਤਾ ਕੁ 
“ਮਨੁ ਤਨੁ ਹੋਇ ਨਿਹਾਲੂ ਬਿੰਦਕ ਨਦਰਿ ਝਾਕੁ । ” 

-ਰਾਮ ੫. ਵਾਰ ੫:੬ (959) 
ਜਾਣਦਾ, ਪਛਾਣਦਾ 
“ਨਿਹਫਲੰ ਤਸਿ ਜਨਮਸਿ ਜਾਵਤੁ ਬੁਹਮ ਨ ਬਿੰਦਤੇ । ? 

-ਮਾਝ ੧, ਵਾਰ ੨੩ਸ, ੨, ੨:੧ (148) 
ਇਕ ਗਰੀਬ ਕ੍ਰਿਸ਼ਨ ਭਗਤ ਜੋ ਸੁਦੇਸ਼ਣਾ ਨਾਮੀ ਦਾਸੀ ਦੇ ਪੇਟੋ ਵਿਅਸ ਦਾ ਪੁਤਰ ਸੀ, 
ਮਹਾਭਾਰਤ ਸਮੇ` ਇਸ ਨੇ ਕੌਰਵਾਂ ਦਾ ਸਾਥ ਦਿੱਤਾ: ਉਸ ਦੇ ਸਦਗੁਣਾ ਸਦਕਾ ਕ੍ਰਿਸ਼ਨ 
ਜੀ ਦੁਰਯੋਧਨ ਦੇ ਰਾਜ ਘਰਾਣੇ ਨੂੰ ਛਡ ਕੇ ਉਸ ਦੇ ਘਰ ਠਹਿਰੇ ਸੀ 
““ਪੂਛਹੁ ਬਿਦਰ ਦਾਸੀ ਸੁਤੈ ਕਿਸਨੁ ਉਤਰਿ ਘਰਿ ਜਿਸ ਜਾਇ। ” 

-ਸੂਹੀ ੪, ੮, ੧੨੨ (733) 





3104 


ਬਿਦਰਿਓ ---- ਚੀਰਿਆ, ਫਾੜਿਆ 
“ਸੰਤ ਪ੍ਹਲਾਦ ਕੀ ਪੈਜ ਜਿਨਿ ਰਾਖੀ ਹਰਨਾਖਸੁ ਨਖ ਬਿਦਾਰਿਓ। ”” 
-ਬਿਲਾ ਕਬ, ੪, ੩:੨ (856) 


“ਲੂ ਪ੍ਰਹਿਲਾਦ ਧਰ ਬਿਦਰੁ ਦਾਸੀ ਸੁਤੁ ਗੁਰਮੁਖਿ ਨਾਮਿ ਤਰੇ । ”” 
-ਮਾਰੂ ੪, ੧, ੧੨ (995) 
ਵਿਦਾ ਹੋਣ ਵੇਲੇ (ਨਿਰਣੈ ਦਰਪਣ) ਤੂੰ ਜਾਣ, ਸਾਨੂੰ ਦਸ (ਕੋਸ਼) 
“ਜਬ ਅਜਰਾਈਲੁ ਬਸਤਨੀ ਤਬ ਚਿਕਾਰੇ ਬਿਦਾਇ । ” 
-ਤਿਲੰ ੫. ੧, ੩:੨ (723) 


“ਹਰਨਾਖਸੁ ਛੇਦਿਓ ਨਖ ਬਿਦਾਰ। (ਨਹੁੰਆਂ ਨਾਲ ਪਾੜ ਕੇ ਨਾਸ ਕੀਤਾ) 

-ਬਸੰ ਕਬ, ੪, ੪, ੪ (1194) 
“ਪ੍ਰਾਨ ਅਧਾਰ ਦੁਖ ਬਿਦਾਰ ਦੈਨਹਾਰ ਬੁਧਿ ਬਿਬੇਕ । (ਦੂਰ ਕਰਨ ਵਾਲਾ) 

-ਪ੍ਰਭਾ ੫, ੧੫, ੧:੧ (1341) 


-ਗੋ'ਡ ੫, ੧੮, ੧੧ (867) 


-ਮਾਰੂ ੫, ੧੯, ੪:੩ (1005) 


-ਗਾਥਾ ੫, ੧੩:੨ (1361) 


“ਚਿਤ ਹਰਣੰ ਤ੍ਰੈਲੋਕ ਗੰਮ੍ਰੰ ਜਪ ਤਪ ਸੀਲ ਬਿਦਾਰਣਹ। (ਨਾਸ ਕਰਨ ਵਾਲੇ) 
-ਸਸ ੫, ੪੬੨ (1358) 


(1) ਨਾਸ ਕਰਨ ਵਾਲਾ, ਦੂਰ ਕਰਨ ਵਾਲਾ 
“ਦੁਖ ਬਿਦਾਰਨ ਸੁਖਦਾਤੇ ਸਤਿਗੁਰ ਜਾ ਕਉ ਭੇਟਤ ਹੋਇ ਸਗਲ ਸਿਧਿ। ”” 
-ਕਾਨ ੫, ੧, ੧":੨ (1298) 
(2) ਦੂਰ ਕਰਨ, ਨਾਸ ਕਰਨ 
“ਕੀਰਤ ਕਰਨ ਸਰਨ ਮਨਮੋਹਨ ਜੋਹਨ ਪਾਪ ਬਿਦਾਰਨ ਕਉ। ”? 
-ਸਮੁਂ ੫, ੨੧ (1387) 


ਹੋਰ ਰੂਪ: 
ਬਿਦਾਰਨਾ- 





3105 


-ਰਾਮ ੫. ਅਸ ੫. ੩੯੧ (915) 


“ਨਾਦ ਹੇਤਿ ਸਿਰੁ ਡਾਰਿਓ ਕੁਰੰਕਾ ਉਸ ਹੀ ਹੇਤ ਬਿਦਾਰਾ। ” 
-ਧਨਾ ੫, ੨, ੨੭੨ (671) 


(1) ਮਾਰ ਦਿਤੀ, ਦੂਰ ਕੀਤੀ 
“ਸਾਇਰ ਕੀ ਪੁਤ੍ੀ ਬਿਦਾਰਿ ਗਵਾਈ। ”” 


-ਗਉ ੩, ਅਸ ੨, ੮:੨ (230) 
“ਰਖ ਧਰਮ ਭਰਮ ਬਿਦਾਰਿ ਮਨ ਤੇ ਉਧਰੁ ਹਰਿ ਨਿਰੰਕਾਰ । ”(ਦੂਰ ਕਰ) 
ਹੋਰ ਰੂਪ: 
ਬਿਦਾਰਿਓ- 
“ਨਾਮੁ ਜਪਤ ਮਹਾ ਸੁਖੁ ਪਾਇਓ ਚਿੰਤਾ ਰੋਗੁ ਬਿਦਾਰਿਓ। ”(ਦੂਰ ਕੀਤਾ) 
-ਦੇਵ ੫, ੬, ੧:੨ (529) 
(2) ਪਾੜ ਕੇ 
“ਜਿਨਿ ਪੰਚ ਮਾਰਿ ਬਿਦਾਰਿ ਗੁਦਾਰੇ ਸੋ ਪੂਰਾ ਇਹ ਕਲੀਰੇ । ” 
-ਆਸਾ ੫, ੧੩੨, ੧":੨ (404) 
ਹੋਰ ਰੂਪ: 
ਬਿਦਾਰਿਓ- 
“ਲੂਣੁ ਖਾਇ ਕਰਹਿ ਹਰਾਮਖੋਰੀ ਪੇਖਤ ਨੈਨ ਬਿਦਾਰਿਓ। ”(ਪਾੜ ਦਿਤਾ ਜਾਏ” 
ਹਨ) 
-ਮਾਰੂ ੫, ੮, ੧":੨ (1001) 


(1) ਨਾਸ ਕਰ ਦਿੱਤੇ 
“ਸਾਕਤ ਨਿੰਦਕ ਦੁਸਟ ਖਿਨ ਮਾਹਿ ਬਿਦਾਰਿਅਨੁ। ”? 
-ਗੂਜ ੫, ਵਾਰ ੧ੋਸ, ੫, ੨੫ (517) 
(2) ਦੂਰ ਕੀਤੇ 
“ਜਮ ਕੰਕਰ ਮਾਰਿ ਬਿਦਾਰਿਅਨੁ ਹਰਿ ਦਰਗਹ ਲਏ ਛਡਾਇ। ”? 
-ਸਲੋ ੪, ੨੭੭ (1424) 


(1) ਨਾਸ ਕੀਤਾ, ਦੂਰ ਕੀਤਾ 
“ਦੁਖ ਦਰਦ ਰੋਗ ਸਗਲਾ ਬਿਦਾਰਿਆ। ? 
ਮਰ -ਗਉ ੫, ੧੪੮, ੨:੨ (195) 
(2) ਪਾੜਿਆ 
“ਹਰਣਾਖਸੁ ਨਖੀ ਬਿਦਾਰਿਆ ਪੁਹਲਾਦੁ ਲੀਆ ਉਬਾਰਿ। ” 
-ਭੈਰ ੩, ੨0, ੪:੪ (1133) 


ਦੁਰਹੋ ਗਏ, ਮੁਕ ਗਏ 


“ਕਹੁ ਨਾਨਕ ਜਿਸੁ ਮਸਤਕਿ ਲਿਖਿਆ ਤਿਸੁ ਗੁਰ ਮਿਲਿ ਰੋਗ ਬਿਦਾਰੀ। ” 
-ਸੋਰ ੫, ੨੮, ੫:੧ (617) 





3106 


ਦੂਰ/ਨਾਸ ਕਰਨ ਵਾਲਾ 
“ ਕਲਿਪਤਰੁ ਰੋਗ ਬਿਦਾਰੁ ਸੰਸਾਰ ਤਾਪ ਨਿਵਾਰੁ ਆਤਮਾ ਤ੍ਰਿਬਿਧਿ ਤੇਰੈ ਏਕ 


-ਸਵ ੨, ੩:੪ (1391) 
-ਸੋਰ ੫, ੫੬, ੨੨ (623) 


“ਮਹਾ ਰੋਗੁ ਬਿਕਰਾਲ ਤਿਨੈ ਬਿਦਾਰੂਓ। ” (ਦੂਰ/ਨਾਸ ਕਰ ਦਿਤਾ) 
-ਗੂਜ ੫, ਵਾਰ ੧੬:੪ (522) 
(1) ਦੂਰ ਕਰਦਾ ਹੈ 
“ਚਰਨ ਕਮਲ ਆਰਾਧਿਤ ਮਨ ਮਹਿ ਜਮ ਕੀ ਤ੍ ਰਾਸ ਬਿਦਾਰੇ। ” 
-ਗਉ ੫, ੧੩੮”, ੨੨ (210) 
ਹੋਰ ਰੂਪ: 
ਬਿਦਾਰੈ- 
ਉ ਕੀਏ ਸੇਵਕ ਦਾਸ ਅਪਨੇ ਸਗਲੇ ਦੂਖ ਬਿਦਾਰੈ । (ਦੂਰ ਕੀਤੇ) 
-ਸਾਰ ੫, ੭੨, ੧੧ (1218) 
(2) ਨਾਸ ਕੀਤੇ, ਮਾਰੇ 
“ਰਕਤਬੀਜੁ ਕਾਲੁਨੇਮੁ ਬਿਦਾਰੇ । ” 
-ਗਉ ੧, ਅਸ ੯, ੭:੨ (224) 


ਹੋਰ ਰੂਪ: 
ਬਿਦਾਰੈ- 
“ਕਾਲੁ ਕੰਟਕੁ ਜਮੁ ਤਿਸੁ ਨ ਬਿਦਾਰੈ । (ਪਾੜੇ, ਮਾਰੇ) 


-ਸੂਹੀ ੫, ੨੫, ੩੨ (742) 
ਬਿਦਾਰੋ- 
“ਸਰਣਿ ਜੋਗੁ ਸਮਰਥੁ ਮੋਹਨੁ ਸਰਬ ਦੋਖ ਬਿਦਾਰੋ । (ਦੁਰ ਕਰਦਾ ਹੈ) 
-ਗਉ ੫, ਛੰਤ ੩, ੩:੪ (249) 


-ਗਉ ਕਬ, ਬਾਅ ੨੯੮੨ (341) 


-ਗਉ ੫. ਸੁਖ ੨੪, ੬:੩ (296) 


“ਪ੍ਰਭ ਮਾਨ ਪੂਰਨ ਦੁਖ ਬਿਦੀਰਨ ਸਗਲ ਦਿਛ ਪੁਜੰਤੀਆ। ” 





3107 


-ਆਸਾਂ ੫, ਛੰਤ ੧੪, ੪:੩ (462) 


-ਮਾਰੂ ੧, ਸੋਲਾ ੩, ੪:੧ (1022) 


(1) ਬੂੰਦ(ਵੀਰਜ ਦੀ) 
“ਰਕਤੁ ਬਿੰਦੁ ਕਾ ਇਹੁ ਤਨੋ ਅਗਨੀ ਪਾਸਿ ਪਿਰਾਣੁ। ” 
-ਸਿਰੀ ੧, ਅਸ ੧੫, ੫:੨ (63) 
“ਬਿੰਦੁ ਨ ਰਾਖਿਆ ਸਬਦੁ ਨ ਭਾਖਿਆ। ”( ਭਾਵ ਜਤ) 
-ਰਾਮ ੧, ਸਿਗੋ ੬੨:੩ (945) 
(2) ਬੀਜ 
“ਬ੍ਹਮ ਬਿੰਦੁ ਤੇ ਸਭ ਉਤਪਾਤੀ। ?? 
-ਗਉ ਕਬ, ੭, ੧:੨ (324) 
(3) ਰਤਾ ਕੁ, ਪਲਭਰ, ਥੋੜਾ ਜਿਹਾ 
“ਮਨੁਆ ਪਉਣੁ ਬਿੰਦੁ ਸੁਖਵਾਸੀ ਨਾਮਿ ਵਸੈ ਸੁਖ ਭਾਈ। ”” 
੍‌ -ਸੋਰ ੧, ਅਸ ੧, ੩:੧ (634) 
(4)ਰੱਦ ਕਰਨਾ 
“ਨਿੰਦੁ ਬਿੰਦੁ ਨਹੀ ਜੀਉ ਨ ਜਿੰਦੋ। ? 
-ਮਾਰੂ ੧, ਸਲੋ ੧੫, ੯:੧ (1035) 
ਬਿਦੁਅੰਸੀ ---- ਪ੍ਰਬੀਨ, ਚੰਗੀ ਤਰ੍ਹਾਂ ਜਾਣਨ ਵਾਲਾ 
“ਬਿਦਿਆ ਮਹਿ ਬਿਦੁਅੰਸੀ ਰਚਿਆ ਨੈਨ ਦੇਖਿ ਸੁਖੁ ਪਾਵਹਿ । ? 
-ਸੋਰ ੫, ੧੬, ੩:੧ (613) 


“ਬ੍ਹਮੁ ਬਿੰਦੇ ਸੋ ਬਰਾਹਮਣੁ ਕਹੀਐ ਕਿ ਅਨਦਿਨੁ ਹਰਿ ਲਿਵ ਲਾਏ । ” 
-ਗੂਜ ੩, ਵਾਰ ੧0ਸ, ੩, ੧:੧ (512) 


-ਫੁਨ ੫, ੯:੩ (1362) 


“ਕੂਪੁ ਭਰਿਓ ਜੈਸੇ ਦਾਦਿਰਾ ਕਛੁ ਦੇਸੁ ਬਿਦੇਸੁ ਨ ਬੂਝ। ” 
-ਗਉ ਰਵਿ, ੧, ੧:੧ (346) 


“ਦੇਹੀ ਗੁਪਤ ਬਿਦੇਹੀ ਦੀ ਸੈ। ”” 

-ਰਾਮ ੫. ੫੪, ੩੯੧ (900) 
ਜਾਣੇ, ਸਮੰਝੈ 
“ਬ੍ਰਹਮੁ ਬਿੰਦੈ ਤਿਸ ਦਾ ਬ੍ਹਮਤੁ ਰਤੈ ਏਕ ਸਬਦਿ ਲਿਵ ਲਾਇ। ”” 





3108 


-ਸੋਰ ੪, ਵਾਰ ੧੯ਸ, ੩, ੧:੧ (649) 
ਬਿਦੁਮਾਨ ---- ਪ੍ਰਤਖ, ਆਮਣੇ ਸਾਹਮਣੇ 
“ਬਿਦੂਮਾਨ ਗੁਰਿ ਆਪਿ ਥਪੂਉ ਥਿਰੁ ਸਾਚਉ ਤਖਤੁ ਗੁਰੂ ਰਾਮਦਾਸੈ । ” 
-ਸਵ ੪, ਮਥੁ ੬:੪ (1404) 
ਬਿੰਦਰਾਬਨ ---- ਮਥੁਰਾ ਨਿਕਟ ਜਮਨਾ ਨਦੀ ਦੇ ਕੰਢੇ ਦਾ ਇਕ ਬਨ (ਜੰਗਲ) ਜੋ ਕਿਦਾਰਾ ਰਿਸ਼ੀ ਦੀ 
ਪੂਤਰੀ “ਵ੍ਰਿੰਦਾ” ਦਾ ਤਪੋਸਥਾਨ ਮੰਨਿਆ ਜਾਂਦਾ ਹੈ 


“ ਬਿੰਦਾਾਬਨ ਮਨਹਰਨ ਮਨੋਹਰ ਕ੍ਰਿਸ਼ਨ ਚਰਾਵਤ ਗਾਊ ਰੇ। ” 
-ਗਉ ਕਬ, ੬੬, ੨:੧ (338) 


-ਮਾਲੀ ਨਾਮ, ੧, ੩੧ (988) 


“ਜਿਉ ਸੰਪੈ ਤਿਉ ਬਿਪਤਿ ਹੈ ਬਿਧ ਨੇਰਚਿਆ ਸੋ ਹੋਇ। ” 
-ਗਉ ਕਬ, ੬੩, ੩:੨ (337) 


“ਜਿਉ ਤਨੁ ਬਿਧਵਾ ਪਰ ਕਉ ਦੇਈ। ” 


-ਗਉ ੧, ਅਸ ੧੧, ੬:੧ (226) 
ਬਿਧਵਾਰਿ ---- ਮਿਲੀ ਹੋਈ, ਸਬੰਧ ਰਖਨ ਵਾਲੀ 
“ਪਾਂਚ ਨਾਰਦ ਕੈ ਸੰਗਿ ਬਿਧਵਾਰਿ। ” 
-ਗੋਡ ਕਬ, ੮, ੫:੨ (872) 
ਬਿਧਾਈਐ --- ਵਿੰਨ੍ਹੀਏ 
“ਨਾਨਕ ਤਤ ਤਤ ਸਿਉ ਮਿਲੀਐ ਹੀਰੈ ਹੀਰੁ ਬਿਧਾਈਐ । ” 
-ਕਲਿ ੫, ੨, ੨੨ (1322) 


-ਗਉ ੧, ਅਸ ੯, ੬:੨ (224) 


“ਆਸੰਭਉ ਉਦਵਿਆਉ ਪੁਰਖੁ ਪੂਰਨ ਬਿਧਾਤਉ। ” 
-ਸਵ ੫, ਕਲ, ੫:੪ (1407) 


ਫਲਦੇਣ ਵਾਲਾ, ਭਾਗ ਬਣਾਨ ਵਾਲਾ, ਅਰਥਾਤ ਪ੍ਰਭੂ 
“ਆਪੇ ਗੁਰ ਦਾਤਾ ਕਰਮਿ ਬਿਧਾਤਾ। ”” 
-ਮਾਝ ੩, ਅਸ ੨੯, ੨੧੧ (126) 
“ਨਾਨਕ ਤਿਸੁ ਕਿਰਪਾਲੁ ਬਿਧਾਤਾ। ” (ਪੁਭੁ, ਰਚਨਹਾਰ) 
੍‌ -ਗਉ ੫, ੧੪0, ੪:੨ (194) 





3109 


“ਬੁਹਮ ਗਿਆਨੀ ਪੂਰਨ ਪੁਰਖੁ ਬਿਧਾਤਾ। ”(ਭਾਗ ਬਣਾਨ ਵਾਲਾ) 
-ਗਉ ੫. ਸੁਖ ੮, ੮:੪ (273) 
ਹੋਰ ਰੂਪ: 
ਬਿਧਾਤੀ- 
“ਸੇਵਹੁ ਸਤਿ ਨਿਰੰਜਨੋ ਹਰਿ ਪੁਰਖੁ ਬਿਧਾਤੀ। ” (ਸਿਰਜਣਹਾਰ, ਹਰੀ) 
-ਮਾਝ ੧, ਵਾਰ ੧:੬ (138) 
ਬਿਧਾਤੇ- 
“ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ । (ਪ੍ਰਭੂ, ਸਿਰਜਨਹਾਰ) 
-ਗਉ ੫. ਸੋਰ ੫, ੪:੧ (13) 
ਬਿਧਾਤੈ- 


“ਦੀਈ ਭਵਾਰੀ ਪੁਰਖਿ ਬਿਧਾਂਤੈ ਬਹੁਰਿ ਬਹੁਰਿ ਜਨਮਾਧੇ। ”(ਪ੍ਰਭੂ ਨੇ) 
-ਆਸਾ ੫, ੧੨੬, ੩੨ (403) 


(1) ਢੰਗ, ਤਰੀਕੇ, ਜੁਗਤ, ਤਰਕੀਬ, ਪ੍ਰਕਾਰ, ਵਿੱਧੀ 
“ਜਾਇ ਪੁਛਾ ਤਿਨ ਸਜਣਾ ਪੁਭੁ ਕਿਤੁ ਬਿਧਿ ਮਿਲੈ ਮਿਲਾਇ। ”” 
-ਸਿਰੀ ੪, ੬੫, ੧:੩ (39) 
“ਹਉਮੈ ਕਰਮ ਕਿਛੁ ਬਿਧਿ ਨਹੀ ਜਾਣੈ । (ਮਰਯਾਦਾ, ਢੰਗ) 
-ਆਸਾ ੧, ੫੯, ੩:੧ (367) 
“ਅਪੁਨੀ ਬਿਧਿ ਆਪਿ ਜਨਾਵਹੁ । ” (ਜੁਗਤੀ) 
-ਸੋਰ ੫, ੩੧, ੧":੧ (617) 
(2) ਹਾਲਤ 
“ਤੂੰ ਦਾਨਾ ਠਾਕੁਰੁ ਸਭ ਬਿਧਿ ਜਾਨਹਿ। ? 
੍‌੍ -ਮਾਝ ੫, ੨੫, ੩:੧ (101) 
“ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰ ਸਾ ਬਿਧਿ ਤੁਮ ਹਰਿ ਜਾਣਹੁ ਆਪੇ। ” 
-ਗਉ ੪, ੪੯, ੪:੧ (167) 


(3) ਪ੍ਰਕਾਰ, ਵੰਨਗੀ ਤਰ੍ਹਾਂ, ਜੁਗਤੀ 
“ਰੰਗ ਪਰੰਗ ਉਪਾਰਜਨਾ ਬਹੁ ਬਹੁ ਬਿਧਿ ਭਾਤੀ। ”” 


-ਮਾਝ ੧, ਵਾਰ ੧:੨ (138) 
“ਨਾਨਕ ਮੁਕਤਿ ਤਾਹਿ ਤੁਮ ਮਾਨਉ ਇਹ ਬਿਧਿ ਕੋ ਜੋ ਪ੍ਰਾਨੀ। ” 
-ਗਉ ੯, ੭, ੩੨ (220) 
(4) ਬਣਤ 
“ਜਿਨਿ ਕਿਛੁ ਕੀਆ ਸੋਈ ਜਾਨੈ ਜਿਨਿ ਇਹ ਸਭ ਬਿਧਿ ਸਾਜੀ। ? 
-ਗਉ ੫, ੧੨੬, ੫:੧ (206) 
(5) ਢੋਹ, ਅਵਸਰ 
“ਜਨ ਨਾਨਕ ਹਰਿ ਭਏ ਦਇਆਲਾ ਤਉ ਸਭ ਬਿਧਿ ਬਨਿ ਆਈ। ” 
-ਗਉ ੯, ੪, ੨੨ (219) 
(6) ਸਿਆਣਪ, ਸੁਚੱਜ 
““ਮੁਤਰੀ ਤੇਰੀ ਬਿਧਿ ਕਰਿ ਥਾਟੀ। ? 
-ਆਸਾ ੫. ੧੪, ੧੧ (374) 
(7) ਤਰ੍ਹਾਂ 





3110 


“ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਦਾਗਾ। ”” 
-ਆਸਾ ਧੰਨਾ, ੨, ੪:੧ (488) 
“ਸਰਬ ਬਿਧਿ ਭੁਮਤੇ ਪੁਕਾਰਹਿ ਕਤਹਿ ਨਾਹੀ ਛੋਟਿ। ? 
-ਗੂਜ ੫, ੩0, ੫:੩ (502) 
(8) ਮਲ, ਤਥ 
“ਚਰਨ ਸਰਨ ਨਾਨਕ ਦਾਸ ਹਰਿ ਹਰਿ ਸੰਤੀ ਇਹ ਬਿਧਿ ਜਾਤੀ। ”” 
-ਧਨਾ ੪, ੨੫, ੨੨ (677) 


“ਮਾਲ ਕੈ ਮਾਣੈ ਰੂਪ ਕੀ ਸੋਭਾ ਇਤੁ ਬਿਧੀ ਜਨਮੁ ਗਵਾਇਆ। ” 

-ਸਿਰੀ ੧, ੨੭, ੧":੨ (24) 
(2) ਢੰਗ, ਵਿੱਧੀ, ਤਰੀਕੇ, ਜੁਗਤ, ਤਰੀਕੇ 
“ਕਿਆ ਸੁਖ ਤੇਰੇ ਸੰਮਲਾ ਕਵਨ ਬਿਧੀ ਬੀਚਾਰ। 

-ਗਉਂ ੫. ੧੧੬, ੩:੧ (203) 
ਹੋਰ ਰੂਪ: 
ਬਿਧੀਆ- 
“ਯਯਾ ਜਤਨ ਕਰਤ ਬਹੁ ਬਿਧੀਆ। ” (ਢੰਗਾਂ ਨਾਲ) 

-ਗਉ ੪, ਬਾਅ ੪੩੪੧ (259) 


ਬਿਧੀਐ- 
“ਕਿਤੁ ਬਿਧੀਐ ਕਿਤੁ ਸੰਜਮਿ ਪਾਈਐ। (ਸਾਧਨ ਦੁਆਰਾ) 


-ਬਿਲਾ ੫, ੧੨, ੧":੧ (822) 


-ਕਲਿ ੪, ਅਸ ੪, ੩੧ (1325) 


“ਕਾਲੁ ਬਿੰਧੁਸਿ ਮਨਸਾ ਮਨਿ ਮਾਰੀ ਗੁਰ ਪ੍ਰਸਾਦਿ ਪਰ੍ਭੁ ਪਾਇਆ। ”” 
-ਪ੍ਭਾ ੧, ੧੫, ੩:੨ (1332) 


“ਹਾਰ ਜੁਆਰ ਜੁਆ ਬਿਧੇ ਇੰਦਰੀ ਵਸਿ ਲੈ ਜਿਤਨੋ । ” 
੍‌੍ ੍‌੍ -ਗਉ ੫, ੧੪੮", ੧:੨ (212) 
(2) ਵਿੰਨ੍ਹੇ ਹੋਏ ਭਾਵ ਮਗਨ 
“ਉਆ ਰਸ ਜੋ ਬਿਧੇ ਹਾਂ। ”” 
-ਆਸਾ ੫. ੧੬੧, ੧":੩ (410) 
“ਦਾਵਨਿ ਬੰਧਿਓ ਨ ਜਾਤ ਬਿਧੇ ਮਨ ਦਰਸ ਮਗਿ। ”(ਵਿੰਨ੍ਹਿਆ ਹੋਇਆ) 
-ਸਸ ੫, ੧0":੨ (1389) 
(3) ਢੰਗ ਨਾਲ, ਪ੍ਰਕਾਰ 
“ਜਾਪ ਤਾਪ ਨੇਮ ਸੁਚਿ ਸੰਜਮ ਨਾਹੀ ਇਨ ਬਿਧੇ ਛੁਟਕਾਰ। ”? 
-ਕਾਨ ੫, ੧੯, ੨:੧ (1301) 





3111 


(4) ਢੰਗ, ਤਰੀਕਾ, ਜੁਗਤ 
“ਐਸੀ ਕਉਨ ਬਿਧੇ ਦਰਸਨ ਪਰਸਨਾ। ”” 
-ਕਾਨ, ੫, ੩੫, ੧”੧ (1305) 


-ਗਾਥਾ ੫. ੧੮:੧ (1361) 


“ਹਰਿ ਕੇ ਜਨ ਸਤਿਗੁਰ ਸਤਪੁਰਖਾ ਬਿਨਉ ਕਰਉ ਗੁਰਪਾਸਿ। ” 


-ਗੂਜ ੪, ਸੋਦ ੪, ੧:੧ (10) 


“ਬਿਨਵੰਤਿ ਨਾਨਕ ਕੋਟਿ ਕਾਗਰ ਬਿਨਸ ਬਾਰ ਨ ਝੂਠਿਆ। ” 
-ਜੈਤ ੫, ਛੰਤ ੩, ੩:੬ (705) 
ਹੋਰ ਰੂਪ: 
ਬਿਨਸਸੀ- 
“ਜਿਤੁ ਦਿਨਿ ਦੇਹਿ ਬਨਸਸੀ ਤਿਤੁ ਵੇਲੈ ਕਹਸਨਿ ਪ੍ਰੇਤੁ। (ਨਾਸ ਹੋਵੇਗੀ) 
-ਮਾਝ ੫, ਬਾਰਾ ੭:੩ (134) 
ਬਿਨਸਹਿ- 
“ਕਤਿਕ ਹੋਵੈ ਸਾਧਸੰਗੁ ਬਿਨਸਹਿ ਸਭੇ ਸੋਚ। ”(ਨਾਸ ਹੋ ਜਾਂਦੇ ਹਨ, ਦੂਰ ਹੋ ਜਾਂਦੇ 
ਹਨ,ਮਿਟ ਜਾਂਦੇ ਹਨ) 
-ਮਾਝ ੫, ਰਾਗ ੯:੯ (135) 
ਬਿਨਸਹਿਗੇ- 
“ਸਾਸਤ ਸਿੰਮ੍ਤਿ ਬਿਨਸਹਿਗੇ ਬੇਦਾ। ? 
-ਗਉਂ ੫, ਅਸ ੪, ੩੪ (237) 


“ਜਗੁ ਬਿਨਸਤ ਹਮ ਦੇਖਿਆ ਲੋਭੇ ਅਹੰਕਾਰਾ। ”” 
-ਗਉ ੧, ਅਸ ੧੭, ੪:੧ (228) 


ਹੋਰ ਰੂਪ: 
ਬਿਨਸਤਉ- 
“ਵੋ ਪੇਖਉ ਸੋ ਬਿਨਸਤਉ ਕਾ ਸਿਉ ਕਰੀਐ ਸੰਗੂ । ” 


-ਗਉ ੫. ਬਾਅ ੨੬:੩ (255) 
(2) ਦੂਰ ਹੁੰਦਾ ਹੈ 
“ਚਾਤ੍ਰਿਕ ਚਿਤ ਪਿਆਸ ਚਾਤ੍ਰਿਕ ਚਿਤ ਪਿਆਸ ਹੇ ਘਨ ਬੂੰਦ ਬਚਿਤ੍ਰਿ੍‌ ਮਨਿ ਆਸ ਹੇ 
ਅਲਪੀਵਤ ਬਿਨਸਤ ਤਾਪ। ”” 
-ਆਸਾ ੫, ਛੰਤ ੧੪, ੩੨ (462) 
“ਬਿਰਖ ਛਾਇਆ ਜੈਸੇ ਬਿਨਸਤ ਪਵਨ ਝੂਲਤ ਮੇਹ। ” 
-ਮਾਰੂ ੫, ੨੫, ੨:੧ (1006) 





3112 


ਬਿਨਸਦਾ ---- ਨਾਸ ਹੁੰਦਾ ਹੈ 
“ਹਉਮੈ ਵਿਚਿ ਜਗੁ ਬਿਨਸਦਾ ਮਰਿ ਜੰਮੈ ਆਵੈ ਜਾਇ। ”” 
-ਸਿਰੀ ੩, ੫੨, ੩੧ (33) 
ਬਿਨਸਨਹਾਰਾ-- ਨਾਸ ਹੋਣ ਵਾਲਾ, ਬਿਨਸ ਜਾਣ ਵਾਲਾ 
“ਦਦਾ ਦੇਖਿ ਜੁ ਬਿਨਸਨਹਾਰਾ। ”” 
-ਗਉ ਕਬ, ਬਾਅ ੨੪੧ (341) 
ਬਿਨਸਨਾ ---- ਨਾਸ ਹੋਣਾ 
“ਅਅਹੰਬੁਧਿ ਕਉ ਬਿਨਸਨਾ ਇਹ ਧੁਰਿਕੀ ਢਾਲ। ” 
-ਬਿਲਾ ੫, ੨੯, ੧:੧ (807) 
ਬਿਨਾਸਾਇਓ -- ਨਾਸ ਹੋ ਭਾਵ ਲੋਪ ਹੋ ਗਏ 
“ਕਵਨ ਰੂਪ ਦਿਸਟਿਓ ਬਿਨਸਾਇਓ। ” 
-ਸੂਹੀ ੫, ੧, ੧੧ (736) 


-ਆਸਾ ੫, ੭੧, ੪੨ (388) 


-ਭੈਰ ੫, ੨0, ੨੧੨ (1140) 


“ਕੂੜਾ ਰੰਗੁ ਕੁਸੰਭ ਕਾ ਬਿਨਸਿ ਜਾਇ ਦੁਖੁ ਹੋਇ। ” 
-ਸਿਰੀ ੩, ੩੭, ੩:੩ (28) 


ਹੋਰ ਰੂਪ: 
ਬਿਨਸਿਓ- 
“ਜਾ ਕੈ ਬਿਨਸਿਓ ਮਨ ਤੇ ਭਰਮਾ। (ਦੂਰ ਹੋਇਆ) 
-ਗਉ ੫. ੧0੩, ੩:੧ (186) 


ਬਿਨਸਿਆ- 
“ਕਾਮੁ ਕ੍ਰੋਧੁ ਲੋਭੁ ਬਿਨਸਿਆ ਤਜਿਆ ਸਭੁ ਅਭਿਮਾਨੁ। (ਖਤਮ ਹੋ ਗਿਆ) 

-ਸਿਰੀ ੫, ੮੧, ੨:੪ (46) 
ਬਿਨਸੀ- 
“ਦੁਰਮਤਿ ਬਿਨਸੀ ਕੁਬੁਧਿ ਅਭਾਗੀ। ”(ਦੂਰ ਹੋ ਗਈ) 

-ਮਾਝ ੫, ੧੮, ੪੧੨ (100) 
ਬਿਨਸੀਐ- 
“ਦ੍ਰਿਸਟਿ ਮਾਨ ਸਭੁ ਬਿਨਸੀਐ ਕਿਆ ਲਗਹਿ ਗਵਾਰ। (ਨਾਸ ਹੋ ਜਾਣੀ ਹੈ) 





3113 


-ਬਿਲਾ ੫, ੩੧, ੨:੨ (808) 


ਬਿਨਸੇ - 
“ਪੰਚੇ ਰੁੰਨੇ ਦੁਖਿ ਭਰੇ ਬਿਨਸੇ ਦੂਜੈ ਭਾਇ। (ਖਤਮ/ ਦੁਰ ਹੋ ਗਏ) 
੍‌੍ __ -ਸਿਰੀ ੧, ੧੪, ੧:੩ (19) 
ਬਿਨਸੈ- 
“ਜਿਸ ਤੇ ਉਪਜੈ ਤਿਸ ਤੇ ਬਿਨਸੈ ਘਟਿ ਘਟਿ ਸਚੁ ਭਰਪੂਰਿ। ” (ਨਾਸ ਹੋਏ) 
-ਸਿਰੀ ੧, ੧੬, ੨੨ (201) 


ਨੱਠ ਗਈ, ਦੂਰ ਹੋਈ, ਖਤਮ ਹੋਈ, ਨਾਸ ਹੋਈ 
“ਦੁਰਮਤਿ ਮੈਲੂ ਗਈ ਭੂਮੁ ਭਾਗਾ ਹਉਮੈ ਬਿਨਠੀ ਪੀਰਾ। ? 
-ਸੂਹੀ ੪, ਛੰਤ ੩, ੨:੪ (774) 
“ਸਾਬਤੁ ਰਖਹਿ ਤ ਰਾਮ ਭਜੁ ਨਾਹਿ ਨ ਬਿਨਠੀ ਬਾਤ। (ਨਾਸ ਹੋਣ ਵਾਲੀ) 
-ਸਲੋ ਕਬ, ੨੨੨੨ (1376) 


“ਬਿਨਤਿ ਕਰਉ ਅਰਦਾਸਿ ਸੁਨਹੁ ਜੇਠਾਕੁਹ ਭਾਵੇ । ” 
-ਸਮੁ ੫, ੯:੩ (1387) 
ਹੋਰ ਰੂਪ: 
ਬਿਨਤੀ- 
“ਆਪੁ ਤਿਆਗਿ ਬਿਨਤੀ ਕਰਹਿ ਲੇਹੁ ਪ੍ਰਭੂ ਲੜਿ ਲਾਇ। (ਅਰਜੋਈ) 
-ਮਾਝ ੫. ਬਾਹਾ ੮:੬ (135) 
ਬਿਨੰਤੀ- 
“ਕਰਉ ਬਿਨੰਤੀ ਮਾਨੁ ਤਿਆਗਉ। ”! (ਅਰਜੋਈ) 
-ਮਾਝ ੫, ੧੮, ੧੨ (99) 
ਬਿਨੰਤੀਆ- 
“ਬਿਲਲਾਪ ਬਿਲਲ ਬਿਨੰਤੀਆ ਸੁਖ ਭਾਇ ਚਿਤ ਹਿਤੰ । ”(ਬੇਨਤੀਆ) 
-ਗੂਜ ੧, ਅਸ ੫, ੧੨ (505) 


“ਬਿਨਵੰਤ ਨਾਨਕ ਬਿਨੁ ਨਾਮ ਹਰਿ ਕੇ ਸਦਾ ਫਿਰਤ ਦੁਹੇਲੀ। ” 
-ਬਿਹਾ ੫. ਛੰਤ ੭, ੧:੬ (546) 


ਹੋਰ ਰੂਪ: 

ਬਿਨਵਤਾ- 

“ਗੁਰਚਰਣ ਲਾਗਿ ਹਮ ਬਿਨਵਤਾ ਪੂਛਤ ਕਹ ਜੀਉ ਪਾਇਆ। ”” (ਬੇਨਤੀ ਕਰਦਾ 
ਹਾਂ) 


-ਆਸਾ ਕਬ, ੧, ੧੧ (475) 
“ਨਾਨਕ ਦਾਸਨਿ ਦਾਸੁ ਤੁਧੁ ਆਗੈ ਬਿਨਵਤਾ। (ਬੇਨਤੀ ਕਰਦਾ ਹੈ) 

-ਰਾਮ ੫, ਵਾਰ ੧੮:੮ (965) 
ਬਿਨਵੰਤਾ - 
“ਸੁਨਿ ਮੀਤਾ ਨਾਨਕੁ ਬਿਨਵੰਤਾ। ” (ਬੇਨਤੀ ਕਰਦਾ ਹੈ) 





3114 


-ਗਉ ੫, ਸੁਖ ੧ਸ:੩ (271) 
ਬਿਨਵਤਿ- 
ਨ ਨਾਨਕ ਓਟ ਪ੍ਰਭ ਤੋਰੀ। ” (ਬੇਨਤੀ ਕਰਦਾ ਹੈ) 

-ਆਸਾ ੫, ੬੮, ੪੨ (388) 
ਬਿਨਵੰਤਿ- 


“ਬਿਨਵੰਤਿ ਨਾਨਕ ਦਇਆ ਧਾਰਹੁ ਘਰਿ ਆਵਹੁ ਨਾਹ ਪਿਆਰੇ। ”? 

-ਗਉ ੫, ਛੰਤ ੧, ੨:੬ (247) 
“ਬਿਨਵੰਤਿ ਨਾਨਕ ਸੁਣਹੁ ਬਿਨਤੀ ਪ੍ਰਭ ਕਰਣ ਕਾਰਣ ਸਮਰਥਾ। ”” 

-ਵਡ ੫. ਛੰਤ ੩, ੧੬ (578) 
(ਮਹਾਨਕੋਸ਼ ਅਰਥ “ਵਿਸ਼ੇਸ਼ ਕਰਕੇ ਨਮਸਕਾਰ ਕਰਦਾ ਹੈ) 


“ਸੁਣਿ ਸਿਖਵੰਤੇ ਨਾਨਕੁ ਬਿਨਵੈ ਛੋਡਹੁ ਮਾਇਆ ਜਾਲ। ”” 
-ਗੂਜ ੧, ਅਸ ੧, ੪:੧ (503) 


“ਨਾਨਕ ਨਾਮ ਬਿਨਾ ਕੋ ਮੁਕਤਿ ਨ ਹੋਈ।” 
-ਗਉ ੩, ੩0, ੪:੩ (161) 
ਵਿਨਾਸ, ਨਾਸ ਹੋਣਾ, ਮਿਟਣ, ਤਬਾਹ ਹੋਣਾ 
“ਆਵਤ ਹੁਕਮਿ ਬਿਨਾਸ ਹੁਕਮਿ ਆਗਿਆ ਭਿੰਨ ਨ ਕੋਇ। ? 
-ਗਉ ੫. ਬਾਅ ੭ਸ:੧ (251) 
“ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਟੇਕ ਦੋਖ ਬਿਨਾਸ । (ਤਬਾਹ ਹੁੰਦੇ/ਨਾਸ ਹੁੰਦੇ ਹਨ) 
-ਆਸਾ ਰਵਿ, ੧, ੧:੨ (486) 
ਬਿਨਾਸਹਿ---- ਦੂਰ ਹੋ ਜਾਂਦੇ ਹਨ 
“ਗੁਰ ਅਮਰਦਾਸ ਪਰਸੀਐ ਪੁਹਮਿ ਪਾਤਿਕ ਬਿਨਾਸਹਿ। ” 
-ਸਵ ੩, ੧੪੨੧ (1394) 
ਬਿਨਾਸਣਿ---- ਦੂਰ ਹੁੰਦੇ/ਮਿਟਦੇ ਹਨ 
“ਗੁਰਮਤੀ ਘਟਿ ਚਾਨਣਾ ਅਨੇਰੁ ਬਿਨਾਸਣਿ। ” 
-ਰਾਮ ੩, ਵਾਰ ੫:੨ (948) 


ਬਿਨਾਸਤ ---- ਦੂਰ ਹੋ ਗਈਆਂ 
“ਆਸਾ ਮਨਸਾ ਦੋਊ ਬਿਨਾਸਤ ਤ੍ਰਿਹੁ ਗੁਣ ਆਸ ਨਿਰਾਸ ਭਈ। ” 
-ਆਸਾਂ ੧, ੨੨, ੪੧੧ (356) 


ਬਿਨਾਸਨ ---- (1) ਦੂਰ ਕਰਨ/ਮਿਟਾਉਣ ਵਾਲੇ 
“ਅਗਿਆਨ ਬਿਨਾਸਨ ਤਮ ਹਰਣ ਊਚੇ ਅਗਮ ਅਮਾਉ। ” 
-ਮਾਝ ੫, ਦਿਨ ੪:੭ (137) 
(2) ਵਿਨਾਸ 
“ਤਹ ਜਨਮ ਮਰਨ ਕਹੁ ਕਹਾ ਬਿਨਾਸਨ। ”? 
-ਗਉ ੫. ਸੁਖ ੨੧, ੩:੨ (291) 





3115 


ਬਿਨਾਸਨੰ- 
“ਪ੍ਰਵਿਰਤਿ ਮਾਰਗੰ ਵਰਤੰਤਿ ਬਿਨਾਸਨੰ । ”(ਨਾਸਵਾਨ ਹੈ) 
-ਸਸ ੫, ੧੨੧੪ (1355) 
“ਸਾਸਿ ਸਾਸਿ ਸਿਮਰੰਤਿ ਨਾਨਕ ਮਹਾ ਅਗਨਿ ਨ ਬਿਨਾਸਨੰ। (ਨਾਸ ਹੋਣਾ) 
-ਜੈਤ ੫, ਵਾਰ ੨ਸ, ੫, ੧:੨ (706) 
ਬਿਨਾਸਨਹ- 
“ਸਰਬ ਰਖ੍ਹਾ ਗੁਰ ਦਯਾਲਹ ਭੈ ਦੂਖ ਬਿਨਾਸਨਹ । (ਨਾਸ ਹੁੰਦੇ ਹਨ) 
ਰਹ -ਸਸ ੫, ੫੨:੩ (1359) 
ਬਿਨਾਸਨੀ- 
“ਦੁਖ ਬਿਨਾਸਨੀ ਹਾਂ। ”(ਦੁਰ ਕਰਦਾ ਹੈ) 
ਰਹ ਜੇ -ਆਸਾਂ ੫, ੧੫੯, ੧:੪ (410) 


ਬਿਨਾਸਨੁ ---- ਦੂਰ ਕਰਨ ਵਾਲਾ, ਨਾਸ ਕਰਨ ਵਾਲਾ 


“ਪਾਪ ਬਿਨਾਸਨੁ ਸੇਵਿਆ ਪਵਿਤ੍ਰ ਸੰਤਨ ਕੀ ਧੂਰੇ। ” 
-ਮਾਝ ੫. ਅਸ ੩੯, ੫੯੧ (133) 


-ਗਉ ੫. ਬਾਅ ੧0:੬ (252) 


“ਕਾਚੀ ਮਟੁਕੀ ਬਿਨਸਿ ਬਿਨਾਸਾ। ” (ਭਾਵ ਟੁੱਟ ਨਾ) 
-ਆਸਾ ੫, ੧੩, ੨੯੧ (374) 
“ਸਾਚ ਧਣੀ ਜਗੁ ਆਇ ਬਿਨਾਸਾ। ” (ਨਾਸ ਹੁੰਦਾ, ਮਰਦਾ) 
-ਆਸਾ ੧, ਅਸ ੨, ੧੧ (412) 
“ਭਾਉ ਦੂਜਾ ਬਿਨਸਿ ਬਿਨਾਸਾ। ”(ਦੂਰ ਹੋਣਾ) 
-ਬਿਲਾ ੪, ੭, ੨੨ (801) 
ਹੋਰ ਰੂਪ: 


ਬਿਨਾਸਿ- 
“ਮਨਮੁਖਿ ਅੰਧ ਨ ਚੇਤਨੀ ਜਨਮਿ ਮਰਿ ਹੋਹਿ ਬਿਨਾਸਿ। (ਨਾਸ) 
-ਵਡ ੪, ਵਾਰ ੧੭ਸ, ੩, ੨:੩ (593) 


ਬਿਨਾਸਿਓ- 
“ਅਗਿਆਨੁ ਅੰਧੇਰਾ ਬਿਨਸਿ ਬਿਨਾਸਿਓ ਘਰਿ ਵਸਤੁ ਲਹੀ ਮਨ ਜਾਗੇ। ” (ਨਾਸ 
ਹੋਏ, ਮਿਟ ਗਿਆ) 

-ਗਉ ੪, ੬੨, ੩:੨ (172) 


“ਜੋੜੀ ਜੁੜੈ ਨ ਤੋੜੀ ਤੂਟੈ ਜਬ ਲਗੁ ਹੋਇ ਬਿਨਾਸੀ। (ਭਾਵ ਨਾਸਵਾਨ ਸਰੀਰ) 
-ਗਉ ਕਬ, ੫੨, ੩:੧ (334) 

(2) ਦੂਰ ਕੀਤੀ, ਮਿਟਾਈ 

“ਸਤਿਗੁਰਿ ਨਾਮੁ ਨਿਧਾਨੁ ਦਿੜਾਇਆ ਚਿੰਤਾ ਸਗਲ ਬਿਨਾਸੀ। ”? 





3116 


-ਸੋਰ ੫, ੨੫, ੨੧੧ (616) 
“ਜਬ ਹੀ ਸਰਨਿ ਸਾਧ ਕੀ ਆਇਓ ਦੁਰਮਤਿ ਸਗਲ ਬਿਨਾਸੀ। (ਦੂਰ ਹੋਈ) 
-ਸੋਰ ੯, ੭, ੩:੧ (633) 
(3) ਨਾਸ ਹੋ ਗਈ, ਬਿਨਸੀ 
“ਅਸਾਧ ਰੋਗੁ ਉਪਜਿਆ ਸੰਤ ਦੁਖਨਿ ਦੇਹਿ ਬਿਨਾਸੀ ਮਹਾ ਖਇਆ। ” 
੍‌੍ -ਰਾਮ ੫, ੫੫, ੩:੨ (900) 


“ਅਨਹਦ ਬਾਣੀ ਪਾਈਐ ਤਹ ਹਉਮੈ ਹੋਇ ਬਿਨਾਸੁ । ? 
-ਸਿਰੀ ੧, ੧੮, ੩:੧ (21) 
“ਤੁਮਰੀ ਦਇਆ ਤੇ ਹੋਇ ਦਰਦ ਬਿਨਾਸੁ । ”(ਦੂਰ ਹੋ ਜਾਂਦੀ ਹੈ,ਮਿੱਟ ਜਾਂਦੀ ਹੈ) 
-ਭੈਰ ੫, ੩੧, ੩:੩ (1144) 
ਹੋਰ ਰੂਪ: 
ਬਿਨਾਸੇ- 
“ਅਨਦੁ ਭਇਆ ਨਿਕਸੀ ਸਭ ਪੀਰਾ ਸਗਲ ਬਿਨਾਸੇ ਦਰਦਾ ਜੀਉ। ”(ਦੂਰ ਹੋ, 
ਨਾਸ ਹੋਏ) 
-ਮਾਝ ੫, ੨੪, ੨:੩ (101) 
ਬਿਨਾਸੈ- 
“ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਈ। (ਨਾਸ ਹੋਣ ਵਾਲੇ ਹਨ) 
-ਸੋਰ ੯, ੨, ੨:੧ (219) 
“ਕੋਧੁ ਬਿਨਾਸੈ ਸਗਲ ਵਿਕਾਰੀ । (ਨਾਸ ਕਰਦਾ ਹੈ) 
-ਗਉ ੧, ਅਸ ੧੧, ੪:੨ (225) 
“ਤਿਸਹਿ ਅਰਾਧਿ ਮਨਾ ਬਿਨਾਸੈ ਸਗਲ ਰੋਗੁ। (ਦੂਰ ਹੋ ਜਾਣ) 
__ =ਆਸਾ ੫, ੧੧੨, ੨੨ (398) 


““ਜਿਨਹਿ ਉਪਾਹਾ ਤਿਨਹਿ ਬਿਨਾਹਾ। ”? 
-ਆਸਾ ੫, ੮੬, ੪:੧ (392) 


ਹੋਰ ਰੂਪ: 
ਬਿਨਾਹਿ- 
“ਕਈ ਜੰਤ ਬਿਨਾਹਿ ਉਪਾਰਾ। (ਨਾਸ ਕਰਕੇ) 


-ਸੂਹੀ ੫, ੧੬, ੩੨ (740) 
ਬਿਨਾਹੁ- 
“ਸਾਕਤ ਸੰਗੁਨ ਕੀਜੀਐ ਜਾ ਤੇ ਹੋਇ ਬਿਨਾਹੁ । ” (ਨਾਸ) 

-ਸਲੋ ਕਬ, ੯੩੨ (1369) 
ਬਿਨਾਹੇ- 
ਹਾ ਬਿਨਾਹੇ ਆਪਿ ਕਰੇ ਰਾਸਿ। (ਨਾਸ ਕਰਦਾ/ਮਾਰਦਾ ਹੈ) 

-ਗਉਂ ੫, ੮0, ੪:੩ (179) 
ਬਿਨਾਹੈ- 
“ਖਿਨ ਮਹਿ ਸਾਜਿ ਸਵਾਰਿ ਬਿਨਾਹੈ ਭਗਤਿ ਵਛਲ ਗੁਣਤਾਸਾ। ”” 





3117 


-ਸਾਰ ੫, ੩੮, ੧:੨ (1212) 


“ਅਅੰਡ ਬਿਨਾਸੀ ਜੇਰ ਬਿਨਾਸੀ ਉਤਭੁਜ ਸੇਤ ਬਿਨਾਧਾ । ”” 
-ਸਾਰ ੫, ੬, ੨:੧ (1204) 


-ਭੈਰ ਨਾਮ, ੫, ੧:੩ (1164) 


“ਇਕੁ ਬਿੰਨਿ ਦੁਗਣ ਜੁ ਤਉ ਰਹੈ ਜਾ ਸੁਮੰਤ੍ਰਿ ਮਾਨਵਹਿ ਲਹਿ। ? 
-ਸਵ ੩, ੧੪੫ (1395) 


“ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਧੁ ਬਿਨੁ ਅਵਰੁ ਨ ਜਾਣਾ। ” 
-ਆਸਾ ੪, ਸੋਪੁ ੧, ੨:੩ (11) 
“ਜੈਸੇ ਧਰਤੀ ਮਧੇ ਪਾਣੀ ਪਰਗਾਸਿਆ ਬਿਨੁ ਪਗਾ ਵਰਸਤ ਫਿਰਾਹੀ। ? 
-ਗਉ ੩, ੩੫, ੧:੨ (162) 
(ਮਹਾਨਕੋਸ਼ ਬਿਨਪਗ ਨੇ ਇਨ ਸ਼ਬਦ ਜਿਸ ਦੇ ਅਰਥ “ਮਾਰੂ ਭੂਮੀ” ਕਰਦੇ ਹਨ) 


-ਜਪੁ ੧, ੩੬੨ (7) 


“ਜੋਗ ਬਿਨੋਦ ਸੂਾਦ ਆਨੰਦਾ। (ਭਾਵ ਚੋਜ) 


-ਪ੍ਭਾ ੧, ੧੪, ੨:੧ (1331) 
(2) ਖੁਸ਼ੀ, ਚਾਉ 
“ਅਨਦ ਬਿਨੋਦ ਚੋਜ ਤਮਾਸੇ ਤੁਧੁ ਭਾਵੈ ਸੋ ਹੋਣਾ ਜੀਉ। ” 
-ਮਾਝ ੫, ੧੯, ੨੩ (100) 
“ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਿਤਾ ਬਿਨੋਦ ਸੁਤਹ । ”(ਭਾਵ ਭੋਗ ਅਨੰਦ) 
-ਸਸ ੫, ੧੧ (1353) 
ਰਾਗ ਹਿੰਡੋਲ ਦੇ ਅੱਠ ਪੁਤਰਾਂ ਵਿਚੋ ਦਿਨਾ ਬਾਕੀ ਸਤ ਹਨ: ਸੁਰਮਾਨੰਦ, ਭਾਸਕਰ, 
ਚੰਦੂ, ਬਿੰਬ, ਮੰਗਲਨ, ਸਰਸਬਾਨ, ਬਸੰਤ ਤੇ ਕਮੋਦਾ। 
“ਸਰਸਬਾਨ ਅਉ ਆਹਿ ਬਿਨੋਦਾ। ”” 
-ਰਾਮ ੧:੩੧ (1430) 
ਬਿਲਾਸ ਕਰਨ ਵਾਲਾ, ਰੰਗ ਰਲੀਆ ਮਾਣਨ ਵਾਲਾ, ਚੋਜ ਤਮਾਸ਼ੇ ਕਰਨ ਵਾਲਾ 
“ਅਨਦ ਬਿਨੋਦੀ ਖਸਮੁ ਹਮਾਰਾ। ” 
-ਆਸਾ ੫, ੫੩, ੩੨ (384) 
“ਕਬੀਰ ਕੋ ਠਾਕੁਰੁ ਅਨਦ ਬਿਨੋਦੀ ਜਾਤਿ ਨ ਕਾਹੁ ਕੀ ਮਾਨੀ। ”” 
`__ =ਮਾਰੂ ਕਬ, ੯, ੨੭੨ (1105) 





3118 


“ਜੈਦੇਉ ਨਾਮਾ ਬਿਪ ਸੁਦਾਮਾ ਤਿਨ ਕਉ ਕ੍ਰਿਪਾ ਭਈ ਹੈ ਅਪਾਰਾ। ”” 
-ਬਿਲਾ ਕਬ, ੭, ੨:੧ (856) 


-ਗਉ ੫. ੧੫੮, ੧:੧ (197) 


“ਬਿਪਰੀਤ ਬੁਧੁੰ ਮਾਰਤ ਲੋਕਹ ਨਾਨਕ ਚਿਰੰਕਾਲ ਦੁਖ ਭੋਗਤੇ । ”” 
-ਸਮ ੫, ੨੪੩੨ (1356) 


ਬਿਪਰੀਤਿ --- (1) ਉਲਟੀ ਰੀਤ 
“ਦੁਤੀਆ ਭਾਉ ਬਿਪਰੀਤਿ ਅਨੀਤਿ ਦਾਸਾ ਨਹ ਭਾਵਏ ਜੀਉ। ” 
-ਸਿਰੀ ੫, ਛੰਤ ੩, ੧:੨ (80) 
““ਬਿਸਟਾ ਮੂਤ ਖੋਦਿ ਤਿਲੁ ਤਿਲੁ ਮਨਿ ਨ ਮਨੀ ਬਿਪਰੀਤਿ। ”(ਭਾਵ ਵਿਰੋਧਤਾ, ਭਾਵ 
ਰੋਸ) 
-ਮਾਰੂ ੫, ਅਸ ੩, ੩:੨ (1018) 
(2) ਉਲਟਾ 
“ਕਮਲਾ ਭੂਮ ਭੀਤਿ ਕਮਲਾ ਭੂਮ ਭੀਤਿ ਹੇ ਤੀਖਣ ਮਦ ਬਿਪਰੀਤਿ ਹੇ ਅਵਧ 
ਅਕਾਰਤ ਜਾਤ। ”” 
-ਆਸਾ ੫, ਛੰਤ ੧੪, ੧:੧ (461) 
(3) ਉਲਟਾਪਣ, ਪੁਠਾ ਚਲਣ ਦਾ ਸੁਭਾ 
“ਬਿਨਸੈ ਦੁਖੁ ਬਿਪਰੀਤਿ। ” 
-ਨਟ ੫, ੧0, ੧":੩ (980) 


-ਗਉ ਕਬ, ੬੭, ੧:੧ (338) 


“ਗੋਬਿੰਦ ਵਾਲੂ ਗੋਬਿੰਦ ਪੁਰੀ ਸਮ ਜਲੂਨ ਤੀਰਿ ਬਿਪਾਸ ਬਨਾਯਉ। ” 
-ਸਵ ੪, ਨਲ ੧0:੪ (1400) 


“ਜਿਸੁ ਜਨ ਊਪਰਿ ਤੇਰੀ ਕਿਰਪਾ ਤਿਸ ਕਉ ਬਿਪੁ ਨ ਕੋਊ ਭਾਂਖੈ। ” 
-ਆਸਾ ੫, ੪੯, ੨:੨ (383) 


“ਬਿਪ੍ਰ ਸੁਦਾਮੇ ਦਾ ਲਦੁ ਭੰਜ। ”” 


-ਬਸੰ ਪ, ਅਸ ੨, ੨੩ (1192) 
ਹੋਰ ਰੂਪ: 
ਬਿਪ੍ਾ- 
“ਤਿਲਕ ਹੀਣੰ ਜਥਾ ਬਿਪ੍ਹਾ ਅਮਰ ਹੀਣ ਜਥਾ ਰਾਜਨਹ । ”” 





3119 


-ਸਸ ੫, ੫੬੧੨ (1359) 


-ਗਉ ੧, ਅਸ ੧੭, ੧:੨ (156) 
“ਸਾਹਿਬ ਰੰਗਿ ਰਾਤਾ ਸਚ ਕੀ ਬਾਤਾ ਜਿਨਿ ਬਿੰਬ ਕਾ ਕੋਟ ਉਸਾਰਿਆ। ” (ਵੀਰਜ 
ਦੇ ਬੁਲਬੁਲੇ ਤੋ ਸਰੀਰ ਬਣਾ ਦਿਤਾ) 
-ਸੂਹੀ ੧, ਛੰਤ ੫, ੩:੩ (766) 
(2) ਜਿਸ ਚੀਜ਼ ਦਾ ਪ੍ਰਛਾਵਾਂ/ਅਕਸ ਪੈਂਦਾ ਹੈ 
“ਜਿਉ ਪੁਤਿਬਿੰਬੁ ਬਿੰਬ ਕਉ ਮਿਲੀ ਹੈ ਉਦਕ ਕੁੰਭੁ ਬਿਗਰਾਨਾ। ” 
-ਆਸਾ ਕਬ, ੧, ੪੧ (475) 
(3) ਪਾਣੀ 
“ਬਿੰਬ ਬਿਨਾ ਕੈਸੇ ਕਪਰੇ ਧੋਦੀ। ”” 
-ਗੋਂਡ ਕਬ, ੯, ੩੨ (872) 
“ਅਗਨਿ ਬਿੰਬ ਪਵਣੈ ਕੀ ਬਾਣੀ ਤੀਨਿ ਨਾਮ ਕੇ ਦਾਸਾ। ”” 
-ਪ੍ਰਭਾ ੧, ੩, ੨੧੧ (1328) 
(4) ਛਾਂ, ਸਾਇਆ 
“ਤਿਨ ਤਰਿਓ ਸਮੁਦ ਰੁਦ੍ਰ ਖਿਨ ਇਕ ਮਹਿ ਜਲਹਰ ਬਿੰਬ ਜੁਗਤਿ ਜਗੁ ਰਚਾ। ” 


-ਸਵ ੪, ਗਯੰ ੫:੨ (1402) 


ਦੁਸਰਾ, ਹੋਰ ਕੋਈ 


`<ਰੇਚਿਤ ਚੇਤਸਿ ਕੀਨ ਦਯਾਲ ਦਮੋਦਰ ਬਿਬਹਿ ਨ ਜਾਨਸਿ ਕੋਈ। ” 
-ਆਸਾਂ ਧੰਨਾ, ੩, ੧":੧ (488) 


ਬਿਬਰਜਤ---- ਵਰਜਿਆ ਹੋਇਆ ਭਾਵ ਛਡਣ ਯੋਗ, ਤਿਆਗਣ ਯੋਗ 
“ਜੋ ਬਿਬਰਜਤ ਤਿਸ ਸਿਉ ਨੇਹ । ”” 
-ਗਉ ੫. ੯੮, ੧":੨ (185) 
ਹੋਰ ਰੂਪ: 
ਬਿਬਰਜਿਤ- 
“ਸੁੰਨ ਗੁਫਾ ਮਹਿ ਆਸਣੁ ਬੈਸਣੁ ਕਲਪ ਬਿਬਰਜਿਤ ਪੰਥਾ । ”(ਤਿਆਗਨਾ) 
-ਗਉ ਕਬ, ੫੩, ੧:੨ (334) 
ਲਹਿਰਾ ਸਮੇਤ ਝਗ ਵਾਲਾ ਪਾਣੀ,ਹੜਾਂ ਦਾ ਪਾਣੀ 
“'ਬਿਬਲੂ ਝਾਗਿ ਸਹਜਿ ਪਰਗਾਸਿਆ। ” 
-ਪ੍ੁਭਾ ੧, ੧੩, ੧":੨ (1331) 
(ਮਹਾਨਕੋਸ਼ ਇਸ ਦੇ ਅਰਥ “ਆਤਮਕ ਬਲ ਰਹਿਤ” ਕਰਦਾ ਹੈ) 
(ਫਾ. ਬੇਬਾਕ) ਹਿਸਾਬ ਮੁਕ ਗਿਆ, ਭਾਵ ਛੁਟਕਾਰਾ ਹੋ ਗਿਆ, ਬਾਕੀ ਬਿਨਾ 
“ਹਉਮੈ ਰੋਗ ਮਿਟੇ ਕਿਰਪਾ ਤੇ ਜਮ ਤੇ ਭਏ ਬਿਬਾਕਾ । ? 
-ਧਨਾ ੫. ੪, ੩੨ (671) 





3120 


“ਆਪੇ ਜੋਗੀ ਆਪੇ ਭੋਗੀ ਆਪੇ ਸੰਨਿਆਸੀ ਫਿਰੈ ਬਿਬਾਣੀ। ”? 
-ਬਿਹਾ ੪, ਵਾਰ ੧੨:੩ (553) 


“ਸਰਬ ਭੁਤ ਏਕੈ ਕਰਿ ਜਾਨਿਆ ਚੁਕੇ ਬਾਦ ਬਿਬਾਦਾ। ”” 
੍‌੍ ੍‌੍ -ਆਸਾ ਕਬ, ੨੮, ੩:੧ (483) 
ਹੋਰ ਰੂਪ: 
ਬਿਬਾਦੁ- 
“ਤੀਰਥਿ ਭਰਮੈ ਰੋਗੁ ਨ ਛੂਟਸਿ ਪੜਿਆ ਬਾਦੁ ਬਿਬਾਦੁ ਭਇਆ। ”(ਬਹਿਸ 
ਮੁਬਾਸਾ) 
-ਭੈਰ ੧, ਅਸ ੧, ੮:੧ (1153) 
“ਝੂਠੀ ਮਨ ਕੀ ਮਤਿ ਹੈ ਕਰਣੀ ਬਾਦਿ ਬਿਬਾਦੁ । (ਝਗੜੇ ਵਾਲੀ) 
2-ਪੂਭਾ ੧, ਅਸ ੩, ੩:੧ (1343) 
ਬਿਬਾਦੇ- 
ਨ ਮੀਤ ਕੁਟੰਬ ਦੇਖਿ ਬਿਬਾਦੇ । ” (ਝਗੜਾ ਕਰਦੇ ਹਨ) 
-ਆਸਾ ੫, ੧, ੧੪੩ (370) 


ਵਿਭਿੰਨ ਪ੍ਰਕਾਰ ਦੇ, ਵੱਖ ਵਖ 
“ਬਾਹਰੁ ਉਦਕਿ ਪਖਾਰੀਐ ਘਟ ਭੀਤਰਿ ਬਿਬਿਧਿ ਬਿਕਾਰ। ”” 
-ਗਉ ਰਵਿ, ਅਸ ੧, ੪:੧ (346) 


-ਮਾਰੂ ੫, ਵਾਰ ੬:੮ (1096) 
(2) ਪਾਣੀ 
“ਜਲਾ ਬਿੰਬੁ ਅਸਰਾਲੁ ਤਿਨੈ ਵਰਤਾਇਆ। ?” 

-ਮਲਾ ੧, ਵਾਰ ੯:੪ (1282) 


(1) ਵਿਚਾਰ, ਗਲ ਦਾ ਠੀਕ ਸਰੂਪ ਨਿਸਚਿਤ ਕਰਨ ਦੀ ਕਿਰਿਆ, ਨਿਰਣਾ ਕਰਨ 
ਦੀ ਕਿਰਿਆ, ਨਿਰਣਾ ਸ਼ਕਤੀ 
“ਸੋ ਜਨੁ ਰਲਾਇਆ ਨ ਰਲੈ ਜਿਸੁ ਅੰਤਰਿ ਬਿਬੇਕ ਬੀਚਾਰੁ । ? 

-ਸਿਰੀ ੩, ੩੯, ੨:੩ (28) 
(2) ਵਿਚਾਰ ਵਾਲੀ, ਨਿਰਣੇ ਵਾਲੀ 
“ਸਚੋ ਸਚੁ ਵਖਾਣੀਐ ਸਚੋ ਬੁਧਿ ਬਿਬੇਕ। ”” 

-ਸਿਰੀ ੫, ੯੮, ੪:੨ (52) 


“ਸਤਿ ਪੁਰਖ ਪੂਰਨ ਬਿਬੇਕ । ” (ਵਿਚਾਰ ਵਾਲਾ) 


-ਗਉ ੫. ਸੁਖ ੧੮, ੫:੨ (287) 

“ਓਇ ਸਦਾ ਅਨੰਦਿ ਬਿਬੇਕ ਰਹਹਿ ਦੁਖਿ ਸੁਖਿ ਟੇਕ ਸਮਾਨਿ। (ਵਿਚਾਰ ਵਾਲੇ) 
-ਸਲੋ ੩, ੪੪:੩ (1418) 
“ਨ ਚਿੰਦਿਆ ਫਲੁ ਪਾਇਲੀ ਅੰਤਰਿ ਬਿਬੇਕ ਬੀਚਾਰੁ । (ਨਿਰਣੇ ਵਾਲੀ ਵੀਚਾਰ) 
-ਸਲੋ ੪, ੧੬:੪ (1422) 





3121 


(3) ਤਤ ਗਿਆਨ, ਸੁਧ ਵਿਚਾਰ 
“ਗਾਵਹੁ ਗਾਵਹੁ ਕਾਮਣੀ ਬਿਬੇਕ ਬੀਚਾਰੁ। ” 
-ਆਸਾ ੧, ੧੦, ੧੧ (351) 
“ਗੁਰ ਕੀ ਮਹਿਕਾ ਕਿਆ ਕਹਾ ਗੁਰੁ ਬਿਬੇਕ ਸਤਸਰੁ । 
-ਆਸਾ ੫, ੧0੪, ੩੯੧ (397) 
“ਕਬੀਰ ਰਾਮੈ ਰਾਮ ਕਹੁ ਕਹਿਬੇ ਮਾਹਿ ਬਿਬੇਕ। (ਵਿਚਾਰ ਭਾਵ ਅੰਤਰ) 
-ਸਲੋ ਕਬ, ੧੯੧:੧ (1374) 


ਬਿਬੇਕਹੀਨ --- ਵਿਚਾਰ ਵਿਹੂਣ 
“ਸਗਲ ਅਸੂਮ ਕੀਨੇ ਮਨੂਆ ਨਹ ਪਤੀਨੇ ਬਿਬੇਕਹੀਨ ਦੇਹੀ ਧੋਏ। ” 
-ਧਨਾ ੫, ਅਸ ੧, ੫:੧ (687) 


(1) ਬਿਬੇਕ/ਨਿਰਣੇ/ ਵਿਚਾਰ ਵਾਲੀ 
“ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ। ? 

-ਸੋਰ ੫, ਅਸ ੩, ੧੨ (641) 
“ਕਾਟ ਅਗਿਆਨ ਤਿਮਰ ਨਿਰਮਲੀਆ ਬੁਧਿ ਬਿਗਾਸ ਬਿਬੇਕਾ। (ਵਿਚਾਰ ਵਾਲੀ) 

-ਸਾਰ ੫, ੨੭, ੧:੧ (1209) 

(2) ਨਿਰਣਾ, ਵਿਚਾਰ 
“ਅਚਿੰਤੋ ਉਪਜਿਓ ਸਗਲ ਬਿਬੇਕਾ। ”” 

-ਭੈਰ ੫, ਅਸ ੩, ੭:੩ (1157) 


-ਆਸਾ ਕਬ, ੪, ੧੨ (476) 


ਬਿਬੇਕੀਆ- 
“ਪਾਵੈ ਮੁਕਤਿ ਨ ਹੋਰ ਥੈ ਕੋਈ ਪੁਛਹੁ ਬਿਬੇਕੀਆ ਜਾਇ। (ਵਿਚਾਰਵਾਨ ਨੂੰ) 
-ਰਾਮ ੩, ਅਨੰੰ ੨੨੨ (920) 


(1) ਨਿਰਣੇ ਕਰਨ ਵਾਲੀ ਵਿਚਾਰ 
“ਅੰਤਰਿ ਬਿਬੇਕੁ ਸਦਾ ਆਪੁ ਵੀਚਾਰੇ ਗੁਰ ਸਬਦੀ ਗੁਣ ਗਾਵਣਿਆ। ”” 
-ਮਾਝ ੩, ਅਸ ੩੨, ੩:੩ (128) 
(2) ਆਤਮਕ ਵਿਚਾਰ, ਤੱਤ ਵਿਚਾਰ 
ਰਹ -ਆਸਾ ੧, ੨0, ੪:੪ (355) 
(3) ਨਿਰਣਾ ਕਰਨ ਵਾਲਾ, ਨਿਖੇੜਾ ਕਰਨ ਵਾਲਾ 
“ਆਪਿ ਬਿਬੇਕੁ ਆਪਿ ਸਭੁ ਬੇਤਾ ਆਪੇ ਗੁਰਮੁਖਿ ਭੰਜਨੁ । ” 
-ਬਿਹਾ ੪, ਵਾਰ ੧0:੪ (552) 


-ਸੋਰ ੪, ਵਾਰ ੧੧:੩ (646) 





3122 


“ਸੁਖੈ ਏਹੁ ਬਿਬੇਕੁ ਹੈ ਅੰਤਰੁ ਨਿਰਮਲੁ ਹੋਇ। ? (ਵਿਚਾਰ ਭਾਵ ਨਿਸ਼ਾਨੀ) 
-ਰਾਮ ੩, ਵਾਰ ੧ਸ, ੩, ੩:੨ (947) 


-ਗਉ ੫. ਅਸ ੧, ੮:੨ (236) 


-ਗਉ ੫. ਸੁਖ ੨, ੫:੧0 (264) 
“ਕਹੁ ਕਬੀਰ ਮੈ ਸੋ ਗੁਰੁ ਪਾਇਆ ਜਾ ਕਾ ਨਾਉ ਬਿਬੇਕ੍ਰੋ । ?? 


-ਸੂਹੀ ਕਬ, ੫, ੪:੨ (792) 


-ਬਿਲਾ ੫, ੭, ੧":੨ (803) 
(ਮਹਾਨਕੋਸ਼ ਇਥੇ ਅਰਥ “ਨਿਰਭਉ? ਭੈ ਰਹਿਤ ਕਰਦਾ ਹੈ) 


-ਆਸਾ ੧, ਵਾਰ ੨੪ਸ, ੧, ੨:੩ (470) 


-ਆਸਾ ੫, ੧੧, ੨੧ (373) 


-ਗਉ ੪, ੩੯, ੨:੧ (164) 


ਬਿਭੂਤੰ- 
“ਪਤੁ ਵੀਚਾਰੁ ਗਿਆਨ ਮਤਿ ਡੰਡਾ ਵਰਤਮਾਨ ਬਿਭੂਤੰ । (ਭਸਮ) 
-ਆਸਾ ੧, ੩੭, ੩੧ (360) 


ਬਿਭੂਤਾ- 
“ਜਾ ਤੁਧੁ ਭਾਵਹਿ ਤਾ ਕਰਹਿ ਬਿਭੂਤਾ ਸਿੰਡੀ ਨਾਦੁ ਵਜਾਵਹਿ। (ਭਸਮ) 

-ਮਾਝ ੧, ਵਾਰ ੧੫ਸ, ੧, ੧੨ (145) 
ਬਿਭੂਤਿ- 
“ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ। (ਭਸਮ) 

-ਜਪੁ ੧, ੨੮੧੧ (6) 

(2) ਦੌਲਤ, ਧਨ 
“ਆਨ ਬਿਭੂਤ ਮਿਥਿਆ ਕਰਿ ਮਾਨਹੁ ਸਾਚਾ ਇਹੈ ਸੁਆਉ। ” 





3123 


-ਸਾਰ ੫. ੭੬, ੧੨ (1219) 
ਹੋਰ ਰੂਪ: 
ਬਿਭੂਤਿ- 
“ਕਰਹਿ ਬਿਭੂਤਿ ਲਗਾਵਹਿ ਭਸਮੈ। ” (ਧਨ, ਦੌਲਤ) 
-ਮਾਰੂ ੧, ਸੋਲਾ ੨੨, ੧੨:੧ (1043) 


“ਇਹ ਪਧਤਿ ਤੇ ਮਤ ਚੂਕਹਿ ਰੇ ਮਨ ਭੇਦੁ ਬਿਭੇਦੁ ਨ ਜਾਨ ਬੀਅਉ। ”” 
-ਸਵ ੫, ਮਥੁ ੫:੩ (1409) 


-ਧਨਾ ਕਬ, ੪, ੨੧ (692) 


“ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ । ” 
-ਧਨਾ ੧, ਸੋਹ ੩, ੨:੨ (13) 
“ਦੇਹਿ ਬਿਮਲ ਮਤਿ ਸਦਾ ਸਰੀਰਾ। (ਪਵਿਤਰ ਬੁੱਧੀ) 
-ਆਸਾ ਕਬ, ੧੨, ੪੯੧ (478) 
“ਆਗੈ ਬਿਮਲ ਨਦੀ ਅਗਨਿ ਬਿਖੁ ਝੇਲਾ। ” (ਨਿਰੋਲ ਅਗ ਦੀ ਨਦੀ) 


-ਮਾਰੂ ੧, ਸੋਲਾ ੬, ੯:੧ (1026) 
(ਮਹਾਨਕੋਸ਼ ਇਸ ਦੇ ਅਰਥ “ਮਲ ਸਹਿਤ” ਮਲੀਨ ਕਰਦਾ ਹੈ) 


“ਛਾਡਿ ਮਨ ਹਰਿ ਬਿਮੁਖਨ ਕੋ ਸੰਗੁ । ”? 
-ਸਾਰ ਸੂਰ, ੧" (1253) 


“ਉਚਰੰਤਿ ਨਾਨਕ ਹਰਿ ਹਰਿ ਰਸਨਾ ਸਰਬ ਪਾਪ ਬਿਮੁਚਤੇ । (ਛਡ ਦੇਣਾ) 
-ਜੈਤ ੫, ਵਾਰ ਪਸ, ੫, ੧:੨ (706) 
ਬਿਮੁੰਚਿਤ ---- ਖਲਾਸੀ ਮਿਲਦੀ ਹੈ। ਛੁਟਕਾਰਾ ਮਿਲਦਾ ਹੈ 
“ਤਵ ਭੈ ਬਿਮੁੰਚਿਤ ਸਾਧ ਸੰਗਮ, ਓਟ ਨਾਨਕ ਨਾਹਾਇਣਹ। ”” 
-ਸਸ ੫. ੪੬:੪ (1358) 
ਬਿਮੋਹਨਹ---- ਮੋਹਨ ਵਾਲੇ 
“ਗਣ ਗੰਧਰਬ ਦੇਣ ਮਾਨੁਖੁੰ ਪਸੁ ਪੰਖੀ ਬਿਮੋਹਨਹ। ”” 
-ਸਸ ੫, ੪੫੧੨ (1358) 
ਬਿਮੋਹਿਆ --- ਮੋਹ ਲਿਆ, ਵਸ ਵਿਚ ਕਰ ਲਿਆ 
“ਐਸੇ ਮੇਰਾ ਮਨੁ ਬਿਖਿਆ ਬਿਮੋਹਿਆ ਕਛੁ ਆਰਾ ਪਾਰੁ ਨ ਸੂਝ। ” 
-ਗਉ ਰਵਿ, ੧, ੧:੨ (346) 





3124 


ਬਿਮੋਹਿਤ ---- ਮੋਹੇ ਜਾਣਹ 
“ਐਸਾ ਦੇਖਿ ਬਿਮੋਹਿਤ ਹੋਏ। ” 
-ਆਸਾ ੫, ੧, ੧":੧ (370) 


“ਬਿਰਹ ਵਿਛੋੜਾ ਧਣੀ ਸਿਉ ਨਾਨਕ ਸਹਸੈ ਗੰਠਿ। ” 
-ਗਉ ੫. ਵਾਰ ੭ਸ, ੫, ੧:੨ (319) 
ਹੋਰ ਰੂਪ: 
ਬਿਰਹੀ- 
“ਚਰਨ ਕਮਲ ਬਿਰਹੰ ਖੋਜੰਤ ਬੈਰਾਗੀ ਦਹ ਦਿਸਹ । (ਵਿਯੋਗ ਵਿਚ) 
-ਜੈਤ ੫, ਵਾਰ ੭ਸ, ੫, ੧2੧ (707) 
(2) ਵਿਯੋਗ 
“ਧੋਬੀ ਧੋਵੈ ਬਿਰਹ ਬਿਰਾਤਾ। ? 
-ਬਸੰ ਨਾਮ, ੩, ੨:੧ (1196) 
ਬਿਰਹੜਾ ---- ਵਿਯੋਗ ਸਬੰਧੀ, ਵਿਛੋੜੇ ਵਾਲਾ 
“ਗਾਵਹੁ ਗੀਤੁ ਨ ਬਿਰਹੜਾ ਨਾਨਕ ਬ੍ਰਹਮ ਬੀਚਾਰੋ । ”” 
-ਵਡ ੧, ਅਲਾ ੩, ੮:੪ (581) 


“ਹੋਰੁ ਬਿਰਹਾ ਸਭ ਧਾਤੁ ਹੈ ਜਬ ਲਗੁ ਸਾਹਿਬ ਪ੍ਰੀਤਿ ਨ ਹੋਇ । (ਭਾਵ ਪਿਆਰ) 
-ਸਿਰੀ ੪, ਵਾਰ ੧ਸ, ੩, ੨੯੧ (83) 
“ਨਾਨਕ ਜਿਸੁ ਪਿੰਜਰ ਮਹਿ ਬਿਰਹਾ ਨਹੀ ਸੋ ਪਿੰਜਰੁ ਲੈ ਜਾਰਿ। ” (ਪਿਆਰ ਦੀ 
ਖਿਚ) 
-ਸਿਰੀ ੪, ਵਾਰ ੧ਪਸ, ੨, ੧੨ (89) 


ਹੋਰ ਰੂਪ: 
ਬਿਰਹਿ- 
“ਸਖੀ ਸਹੇਲੀ ਨਨਦ ਗਹੇਲੀ ਦੇਵਰ ਕੇ ਬਿਰਹਿ ਜਰਉਰੇ । ”(ਵਿਛੋੜੇ ਨਾਲ) 
-ਆਸਾ ਕਬ, ੨੫, ੧:੨ (482) 


ਬਿਰਹੀ- 
“ਮੇਰਾ ਬਿਰਹੀ ਨਾਮੁ ਮਿਲੈ ਤਾ ਜੀਵਾ ਜੀਉ। ”(ਵਿਛੁੜਿਆ ਹੋਇਆ) 
-ਗਉਂ ੪, ੭0, ੧:੧ (175) 
(1) ਵਿਛੜਿਆ ਹੋਇਆ, ਵੇਖੋ “ਬਿਰਹਾ” 
(2) ਪ੍ਰੇਮੀ, ਵਿਯੋਗੀ, ਪਿਆਰ ਵਾਲੇ “ਸਤਿਗੁਰੁ ਬਿਰਹੀ ਨਾਮ ਕਾ ਜੇ ਮਿਲੈ ਤਨੁ 
ਮਨੁ ਦੇਉ। 23 
-ਸੂਹੀ ੪, ਅਸ ੨, ੩੨੧ (758) 
“ਝੜਿ ਝੜਿ ਪਵਦੇ ਕਚੇ ਬਿਰਹੀ ਜਿਨ੍ਹਾ ਕਰਿ ਨੇ ਆਈ। ” (ਪਿਆਰੇ ਵਾਲੇ) 
-ਸਲੋ ੫, ੧੨ (1424) 


(1) ਵਿਛੋੜਾ, ਵਿਛੋੜੇ ਦਾ ਦਰਦ 





3125 


“ਮੈ ਮਨਿ ਤਨਿ ਬਿਰਹੁ ਅਤਿ ਅਗਲਾ ਕਿਉ ਪ੍ਰੀਤਮੁ ਮਿਲੈ ਘਰਿ ਆਇ। ?” 
-ਸਿਰੀ ੪, ੬੫, ੧:੧ (39) 


“ਨਾਨਕ ਸਤੀਆ ਜਾਣੀ ਅਨਿ ਜਿ ਬਿਰਹੇ ਚੋਟ ਮਰੰਨਿ। ” (ਵਿਛੋੜੇ ਦੀ) 
-ਸੂਹੀ ੩, ਵਾਰ ੬ਸ, ੩, ੧:੨ (787) 
ਬਿਰਹੈ- 
“ਅਪਨੇ ਪ੍ਰੀਤਮ ਕੇ ਹਉ ਬਿਰਹੈ ਜਾਲੀ। ”(ਵਿਛੋੜੇ ਸਦਕਾ) 
-ਸੂਹੀ ਫਰ, ੧, ੨੨ (794) 
(2) ਸਿਕ 
“ਮੈ ਹਰਿ ਨਾਮੈ ਹਰਿ ਬਿਰਹੁ ਲਗਾਈ ਜੀਉ। ”” 
-ਗਉ ੪, ੬੯, ੧:੧ (175) 
(3) ਵਿਛੋੜੇ ਤੋਂ ਉਪਜਿਆ ਪ੍ਰੇਮ, ਪਿਆਰ 
“ਹਰਿ ਜਾਣਹਿ ਸੇਈ ਬਿਰਹੁ ਹਉ ਤਿਨ ਵਿਟਹੁ ਸਦ ਮੁਘਿ ਘੋਲੀਆ। ”” 
-ਗਉ ੪, ਵਾਰ ੧੯ਸ, ੪, ੧੨ (311) 
“ਲਾਇ ਬਿਰਹੁ ਭਗਵੰਤ ਸੰਗੇ ਹੋਇ ਮਿਲੁ ਬੈਰਾਗਨਿ ਰਾਮ। (ਪਿਆਰ) 
-ਬਿਲਾ ੫, ਛੰਤ ੪, ੪:੧ (848) 
(4) ਵਿਛੋੜੇ ਦੀ ਤਾਂਘ 
“ਨੈਣੀ ਬਿਰਹੁ ਦੇਖਾ ਪ੍ਰਭ ਸੁਆਮੀ ਰਸਨਾ ਨਾਮੁ ਵਖਾਨੀ। ? 
-ਸਾਰ ੪, ੫, ੩:੧ (1200) 


ਹੋਰ ਰੂਪ: 
ਬਿਰਹੈ- 
“ਬਿਰਹੈ ਬੇਧੀ ਸਚਿ ਵਸੀ ਭਾਈ ਅਧਿਕ ਰਹੀ ਹਰਿ ਨਾਇ। ” (ਪਿਆਰ ਦੀ) 
-ਸੋਰ ੧, ਅਸ ੪, ੮੨ (637) 


“ਹਮਰਾ ਮਨੁ ਬੈਰਾਗ ਬਿਰਕਤੁ ਭਇਓ ਹਰਿ ਦਰਸਨ ਮੀਤ ਕੈ ਤਾਈ । (ਤਿਆਗੀ) 

-ਆਸਾਂ ੪, ੬੭, ੧:੧ (369) 
“ਦੁਖੁ ਸੁਖੁ ਗੁਰਮੁਖਿ ਸਮ ਕਰਿ ਜਾਣਾ ਹਰਖ ਸੋਗ ਤੇ ਬਿਰਕਤੁ ਭਇਆ। ” 
(ਨਿਰਲੇਖ) 

-ਰਾਮ ੧, ਅਸ ੭, ੧੨੧ (907) 
ਬਿਰਕਾਤੇ ---- ਛੱਡ ਦਿਤੇ, ਤਿਆਗ ਦਿਤੇ 

“ਅਬ ਮੋਹਿ ਸਰਬ ਉਪਾਵ ਬਿਰਕਾਤੇ। ” 

-ਸਾਰ ੫, ੨੬, ੧":੧ (1209) 


“ਪੰਖੀ ਬਿਰਖ ਸੁਹਾਵੜੇ ਊਡਹਿ ਚਹੁ ਦਿਸਿ ਜਾਹਿ। ” 
-ਸਿਰੀ ੩, ਅਸ ੨0, ੨:੧ (66) 
“ਬਿਰਖ ਕੀ ਛਾਇਆ ਸਿਉ ਰੰਗੁ ਲਾਵੈ । ” 





3126 


-ਗਉ ੫. ਸੁਖ ੫, ੩:੩ (268) 
ਹੋਰ ਰੂਪ: 
ਬਿਰਖਾ- 
“ਜਿਉ ਚੰਦਨ ਸੰਗਿ ਬਸੈ ਨਿੰਮੁ ਬਿਰਖਾ ਗੁਨ ਚੰਦਨ ਕੇ ਬਸਖੇ । ” 
-ਨਟ ੪, ੩, :੨ (976) 
ਬਿਰਖਾ- 
ਪੁਰਖਾ - 
“ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ । ” (ਦਰਖਤਾਂ) 
-ਆਸਾ ੧, ਵਾਰ ੮ਸ, ੧, ੧:੧ (467) 
ਬਿਰਖਿ- 
“ਪੰਖੀ ਬਿਰਖਿ ਸੁਹਾਵੜਾ ਸਚੁ ਚੁਗੈ ਗੁਰ ਭਾਇ। (ਦਰਖਤ, ਭਾਵ ਸਰੀਰ ਰੂਪੀ 
ਦਰਖਤ) 
-ਰਾਮ ੩. ੨0, ੧੧ (66) 
ਬਿਰਖ”- 
“ਨਾ ਸਤਿ ਰੁਖੀ ਬਿਰਖੀ ਪਥਰ ਆਪੁ ਤਛਾਵਹਿ ਦੁਖ ਸਹਹਿ। (ਦਰਖਤ ਵਾਂਗ) 
-ਸਿਰੀ ੩, ਵਾਰ ੧੨ਸ, ੧, ੧੩ (952) 
ਬਿਰਖੰਹ- 
“ਰੂਖੀ ਬਿਰਖ ਉਡਉ ਭੂਖਾ ਪੀਵਾ ਨਾਮੁ ਸੁਭਾਈ। ” (ਦਰਖਤਾਂ ਵਿਚੀ') 
-ਮਲਾ ੧, ਅਸ ੩, ੪੧ (1274) 
ਬਿਰਖੁ- 


“ਸਫਲਿਓ ਬਿਰਖੁ ਹਰੀਆਵਲਾ ਛਾਵ ਘਣੇਰੀ ਹੋਇ। ” 


-ਸਿਰੀ ੧, ਅਸ ੧0, ੨:੨ (59) 
ਬਿਰਖੈ- 
“ਬਿਰਖੈ ਹੇਠਿ ਸਭਿ ਜੰਤ ਇਕਠੇ । ” 
-ਮਾਰੂ ੫. ਅਸ ੮, ੧:੧ (1019) 
(2) (ਸੰ.) ਬੈਲ 
“ਆਠ ਪਹਰ ਮਹਾ ਸੂਮੁ ਪਾਇਆ ਜੈਸੇ ਬਿਰਖ ਜੰਤੀ ਜੋਤ । ” 
-ਕੇਦਾ ੫, ੧੩, ੧੨ (1121) 


€) 


“ਮਾਇਆ ਰੰਗ ਬਿਰੰਗ ਖਿਨੈ ਮਹਿ ਜਿਉ ਬਾਦਰ ਕੀ ਛਾਇਆ। ” 
-ਮਾਰੂ ੫, ੧੬, ੩:੧ (1003) 


“ਸਿਵ ਬਿਰੰਚ ਅਰੁ ਇੰਦੂ ਲੋਕ ਤਾ ਮਹਿ ਜਲਤੌ ਫਿਰਿਆ। ”? 
-ਸਾਰ ੫. ੭੫, ੧:੧ (1219) 
ਹੋਰ ਰੂਪ: 
ਬਿਰੰਚਿ- 
“ਸਿਵ ਬਿਰੰਚਿ ਅਰੁ ਸਗਲ ਮੋਨਿ ਜਨ ਗਹਿ ਨ ਸਕਾਹਿ ਗਤਾ। ? 
-ਗੂਜ ੫, ੧੧, ੧੨੨ (498) 





3127 


-ਗਉ ੫. ੮੧, ੩:੩ (179) 


-ਗਉ ੫. ਸੁਖ ੨, ੫:੧0 (264) 
(ਮਹਾਨਕੋਸ਼ ਇਸ ਦੇ ਅਰਥ “ਉਪਰਾਮਤਾ ਕਰਦਾ ਹੈ) 


-ਆਸਾ ੧, ਅਸ ੪, ੬:੩ (413) 


“ਪਹੀ ਨ ਵੰਵੈ ਬਿਰਥੜਾ ਜੋ ਘਰਿ ਆਵੈ ਚਲਿ। ” 
-ਮਾਰੂ ੫, ਵਾਰ ੩ਸ, ੫, ੨:੨ (1095) 
(1) ਵਿਅਰਥ, ਫਜ਼ੂਲ ਹੀ, ਅਜਾਂਈ' ਹੀ 
“ਬਿਨੁ ਸਬਦੈ ਪਿਰੁ ਨ ਪਾਈਐ ਬਿਰਥਾ ਜਨਮੁ ਗਵਾਇ। ” 
-ਸਿਰੀ ੩, ੪੭, ੨:੩ (31) 


(2) ਖਾਲੀ (ਫਲ) ਵਿਹੂਣ, ਵੇਖੋ “ਬਿਰਥੀ” (2) 
“ਗੁਰ ਪੂਰੇ ਕੀ ਚਾਕਰੀ ਬਿਰਥਾ ਜਾਇ ਨ ਕੋਇ।” 


-ਸਿਰੀ ੫, ੮੧, ੧":੨ (46) 
“ਸੰਗਿ ਸਹਾਈ ਹਰਿ ਨਾਮੁ ਧਿਆਈ ਬਿਰਥਾ ਕੋਇ ਨ ਜਾਏ । (ਖਾਲੀ) 
-ਸਿਰੀ ੫, ਛੰਤ ੨, ੧:੩ (79) 
“ਜਿਸ ਤੇ ਬਿਰਥਾ ਕੋਇ ਨਾਹਿ। ” (ਖਾਲੀ ਤੇ ਵਿਹੂਣਾ) 
-ਮਾਲੀ ੫, ੫, ੨੨ (987) 
(3) ਪੀੜਾ, ਦੁਖ 
“ਅਮਨ ਬਾਂਛਤ ਫਲ ਦੇਤ ਹੈ ਸੁਆਮੀ ਜੀਅ ਕੀ ਬਿਰਥਾ ਸਾਰੇ । ” 
-ਸਿਰੀ ੫, ਛੰਤ ੩, ੨:੪ (80) 
“ਜੀਅ ਕੀ ਬਿਰਥਾ ਸੋ ਸੁਣੇ ਹਰਿ ਸੰਮ੍ਿਥ ਪੁਰਖੁ ਅਪਾਰੁ । (ਦਰਦ) 
-ਮਾਝ ੫. ਦਿਨ ੨੧ (136) 
(4) ਹਾਲਤ 
“ਜਾਣਹਿ ਬਿਹਰਥਾ ਸਭਾ ਮਨ ਕੀ ਹੋਰੁ ਕਿਸੁ ਪਹਿ ਆਪਿ ਸੁਣਾਈਐ। ”” 
-ਆਸਾ ੫, ੪੬, ੨੧ (382) 
“ਸੁਖ ਦੁਖ ਇਸ ਮਨ ਕੀ ਬਿਰਥਾ ਤੁਝ ਹੀ ਆਗੈ ਸਾਰੈ। ? 
ਲਾ -ਬਿਲਾ ੫, ੮੨, ੧੨ (820) 
(5) ਭਾਵ ਨਿਰਾਰਥਕ, ਵਿਹਲਾ 
“ਬਿਰਥਾ ਕਾਹੁ ਛੋਡੇ ਨਾਹੀ। ”” 
੍‌੍ -ਆਸਾ ੫, ੯0, ੧:੩ (393) 
“ਨਾਨਕ ਬਿਰਥਾ ਕੋਇ ਨ ਹੋਇ। ” (ਨਿਕੰਮਾ) 
-ਰਾਮ ੧, ੮, ੧":੧ (878) 
ਬਿਰਥਾਰੀ ---- ਫਜ਼ੂਲ, ਨਿਰਾਰਥਨ 





3128 


“ਬਿਨੁ ਸਾਧੂ ਜੋ ਜੀਵਨਾ ਤੇਤੋ ਬਿਰਥਾਰੀ। ” 


-ਬਿਲਾ ੫, ੪0, ੧੧ (810) 
ਹੋਰ ਰੂਪ: 
ਬਿਰਥਾਰੇ- 
““ਸੂਮੁ ਪਾਵੈ ਸਗਲੇ ਬਿਰਥਾਰੇ । ”(ਫਜ਼ੂਲ) 
-ਗਉ ੫, ਸੁਖ ੧੨, ੩:੨ (278) 


ਬਿਰਥਿਆ --- ਵਿਅਰਥ 
“ਪਟ ਪਟੰਬਰ ਬਿਰਥਿਆ ਜਿਹ ਰਚਿ ਲੋਭਾਏ। ? 
-ਸੂਹੀ ੫, ੪੧, ੩੨ (745) 


-ਗਉ ੫. ੯੪, ੩:੩ (184) 


ਬਿਰਥੀਆ- 
“ਅਵਰ ਸਿਆਣਪਾ ਬਿਰਥੀਆ ਪਿਆਰੇ ਰਾਖਨ ਕਉ ਤੁਮ ਟੇਕ। ” (ਫਜ਼ੂਲ, 
ਬੇਅਰਥ) 
-ਬਿਲਾ ੫, ੪, ੧":੨ (802) 
ਬਿਰਥੇ- 
“ਹਰਿ ਬਿਨੁ ਅਵਰ ਕ੍ਰਿਅ ਬਿਰਥੇ। ” (ਬੇਅਰਥ) 
-ਗਉ ੫, ੧੬੪, ੧੨ (216) 
(2) ਫਲ ਵਿਹੂਣੀ, ਖਾਲੀ ਵੇਖੋ “ਬਿਰਥੀ” (2) 
“ਜੋ ਇਛਹਿ ਸੋਈ ਫਲੁ ਪਾਵਹਿ ਬਿਰਥੀ ਆਸ ਨ ਜਾਈ। ”? 
-ਸੋਰ ੫, ੭੯, ੧%:੨ (628) 
(1) ਵਿਅਰਥ, ਫਜ਼ੂਲ, ਵੇਖੋ “ਬਿਰਥੀ (1) 
(2) ਪੀੜਾ, ਦੁਖ 
“ਤੁਮ ਬਡ ਦਾਤੇ ਜੀਅ ਜੀਅਨ ਕੇ ਤੁਮ ਜਨਹੁ ਹਮ ਬਿਰਥੇ । 
-ਕਲਿ ੪, ੩, ੨੨ (1320) 
ਸੁਭਾ, ਨਿਤਕਰਮ, ਖਾਸਾ 
“ਨਾਨਕ ਲਾਜ ਬਿਰਦ ਕੀ ਰਾਖਹੁ ਨਾਮੁ ਤੁਹਾਰਉ ਲੀਨਉ । ? 
-ਸੋਰ ੯, ੯, ੩੨ (633) 


ਬਿਰਦਾਇਓ -- ਖਾਸਾ/ਸੁਭਾ/ਨਿਤਨਿਯਮ ਹੈ 


-ਗੂਜ ੫, ੧੨ ੧":੧ (498) 





3129 


“ਸੀ ਰੰਗ ਦਇਆਲ ਮਨਹੋਰੁ ਭਗਤ ਵਛਲੁ ਬਿਰਦਾਇਆ। ?” 
-ਗਉ ੫. ਛੰਤ ੩, ੨੨ (248) 


-ਸਿਰੀ ੧, ਅਸ ੨੮, ੧੮:੨ (72) 
“ਭਗਤਿ ਵਛਲੁ ਤੇਰਾ ਬਿਰਦੁ ਹੈ ਜੁਗਿ ਜੁਗਿ ਵਰਤੰਦਾ। ”” 
-ਗਉ ੫. ਵਾਰ ੫:੪ (319) 
“ਮਨਹੁ ਜਿ ਅੰਧੇ ਕੂਪ ਕਹਿਆ ਬਿਰਦੁ ਨ ਜਾਣਨੀ। (ਭਾਵ ਲਾਜ ਨਹੀ ਪਾ ਲਦੇ) 
-ਸਾਰ ੪, ਵਾਰ ੨੨ਸ, ੧, ੨:੧ (1245) 


ਬਿਰਧਾਨਾ ---- ਬੁੱਢਾ ਹੋ ਗਿਆ 

“ਬਾਲ ਬਿਵਸਥਾ ਤੇ ਬਿਰਧਾਨਾ। ”” 

-ਆਸਾਂ ੫. 2੫, ੨੧੯੧ (389) 
ਹੋਰ ਰੂਪ: 
ਬਿਰਧਾਨੀ- 
“ਸੋਗ ਹਰਖ ਮਹਿ ਦੇਹ ਬਿਰਧਾਨੀ। ” (ਬੁੱਢੀ ਹੋ ਗਈ) 

-ਰਾਮ ੫, ੧੯, ੩:੩ (888) 

ਬਿਰਧਾਨੋ- 
“ਕਰਤ ਕਰਤ ਇਵਹੀ ਬਿਰਧਾਨੋ ਹਾਰਿਓ ਉਕਤੇ ਤਨੁ ਖੀਨ ਸੁਆ। (ਬੁੱਢਾ ਹੋ 
ਗਿਆ) 

-ਗਉ ੫. ੧੨੭", ੩:੧ (206) 


_<ਬਾਲਕੁ ਬਿਰਧਿ ਨ ਜਾਣੀਐ ਨਿਹਚਲ ਤਿਸੁ ਦਰਵਾਹੁ । ”” 
-ਸਿਰੀ ੫, ੮੩, ੨:੩ (47) 


(2) (ਸੰ._) ਵਾਧਾ 
“ਦੁਖੁ ਪਾਵਹਿ ਦੁਖੁ ਸੰਚਹਿ ਭੋਗਹਿ ਦੁਖ ਕੀ ਬਿਰਧਿ ਵਧਾਈ । ”? 
-ਆਸਾ ੪, ਛੰਤ ੮, ੨:੫ (442) 
ਹੋਰ ਰੂਪ: 
ਬਿਰਧੀ- 
“ਨਹ ਬਾਰਿਕ ਨਹ ਜੋਬਨੈ ਨਹ ਬਿਰਧੀ ਕਛੁ ਬੰਧੁ। ” (ਬੁੱਢਾਪੇ, ਬਿਰਧ ਅਵਸਥਾ) 
-ਗਉ ੫. ਬਾਅ ੧੯:੩ (254) 
ਬਿਰਮਾਈਐ -- ਭਰਮਾਈਏ, ਪ੍ਰਬੰਨ ਕਰੀਏ 
“ਲਾਜ ਨ ਆਵੈ ਅਗਿਆਨ ਮਤੀ ਦੁਰਜਨ ਬਿਰਮਾਈਐ। ”” 
-ਬਿਲਾ ੫. ਛੰਤ ੪, ੨੨ (848) 
ਬਿਰਮਾਵਉ --- ਧੀਰਜ ਦਿਆਂ, ਪਰਚਾਵਾਂ, ਠਹਿਰਾਵਾਂ ਤੇ ਆਰਾਮ ਨਾਲ ਬੈਠਣਾ (ਮਹਾਨਕੋਸ਼) 
“ਪ੍ਰਾਨ ਜੁ ਥਾਕੇ ਥਿਚੁ ਨਹੀ ਕੈਸੇ ਬਿਰਮਾਵਉ। ?” 
-ਬਿਲਾ ਸਧ, ੧, ੩:੧ (858) 





3130 


“ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ। ” 
-ਰਾਮ ੨, ਓਅੰ ੪0:੭7 (935) 


-ਗਉ ੫. ਸੁਖ ੨0, ੨:੨ (289) 


“ਬਿਰਲੇ ਕਾਹੂ ਏਕ ਲਿਵ ਲਾਗੀ। ” (ਕਿਸੇ ਵਿਰਲੇ) 


=ਗੇਉ ੫, ੧੧੭", ੧੧੨ (203) 
ਬਿਰਲੈ- 
“ਕੋਟਿ ਮਧੈ ਕਿਨੈ ਬਿਰਲੈ ਚੀਨਾ। ”(ਕਿਸੇ ਵਿਰਲੇ ਨੇ) 
-ਗਉ ੫. ਸੁਖ ੧੨, ੮:੪ (279) 
ਬਿਰਲੋ- 


“ਐਸੋ ਗਿਆਨੁ ਬਿਰਲੋ ਈ ਪਾਏ। ” (ਕੋਈ ਵਿਹਲਾ) 
-ਬਿਲਾ ੫, ੬, ੧":੧ (803) 


“ਆਸ ਪਾਸ ਘਨੁ ਤੁਰਸੀ ਕਾ ਬਿਰਵਾ ਮਾਝ ਬਨਰਸਿ ਗਾਊ ਰੇ। ” 
-ਗਉ ਕਬ, ਅਸ ੬੬, ੧:੧ (338) 
ਬਿਰਾਹਮਣ --- ਬਾਹਮਣ,ਚਾਰ ਵਰਣਾਂ ਵਿਚ ਪ੍ਰਥਮ ਵਰਣ 
“ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ। ” 
-ਆਸਾ ੧, ਵਾਰ ੧੬ਸ, ੧, ੧:੧ (471) 
ਬਿਰਾਗਿਓ---- ਵੈਰਾਗ ਹੋਣਾ, ਵਿਯੋਗ ਵਿਚ ਉਦਾਸ ਹੋਣਾ ਅਥਵਾ ਵਿਯੋਗ ਨੂੰ ਤੀਬਰਤਾ ਨਾਲ ਅਨੁਭਵ 
ਕਰਨਾ। 
“ਮਾਈ ਧੀਰਿ ਰਹੀ ਪ੍ਰਿਅ ਬਹੁਤੁ ਬਿਰਾਗਿਓ। ”” 
-ਸਾਰ ੫, ੫, ੧੧੧ (1203) 


“ਮਨਿ ਬਿਰਾਗੈ ਗੀ। (ਵੈਰਾਗ ਵਾਨ ਹੋਵੇਗੀ) 
-ਸਾਰ ੫, ੧੩੬, ੧%":੧ (1230) 
ਬਿਰਾਜਿਤ---- ਬੈਠੇ, ਵਸਦੇ, ਸਥਿਤ, ਸ਼ੋਭਨੀਕ ਹੁੰਦੇ 
“ਸਭ ਉਚ ਬਿਰਾਜਿਤ ਜਨ ਸੁਨੇ। ” 
੍‌੍ -ਗਉ ੫, ੧੪੪”, ੧:੨ (211) 
“ਬਿਰਾਜਿਤ ਰਾਮ ਕੋ ਪਰਤਾਪ। (ਭਾਵ ਪਸਰਿਆ ਹੋਇਆ, ਟਿਕਿਆ ਹੋਇਆ 
-ਸਾਰ ੫, ੧00, ੧":੧ (1223) 


“ਨਾਨਕ ਜਨ ਇਹ ਬਖਾਨਿ ਜਗ ਮਹਿ ਬਿਰਾਜੁ ਰੇ । ” 





3131 


-ਜੈਜਾ ੯, ੪, ੨੧੨ (1353) 

ਹੋਰ ਰੂਪ: 
ਬਿਰਾਜੇ- 
“ਗੋਵਿਦ ਗਾਜੇ ਸਦਾ ਬਿਰਾਜੇ ਅਗਮ ਅਗੋਚਰੁ ਊਚਾ । ”(ਟਿੱਕੇ ਹੋਏ) 

-ਵਡ ੫. ਛੰਤ ੩, ੪:੩ (578) 

ਬਿਰਾਤਾ ---- ਰਤਾ/ਰੰਗਿਆ ਹੋਇਆ 

“ਧੋਬੀ ਧੋਵੈ ਬਿਰਹ ਬਿਰਾਤਾ। ? 

-ਬਸੰ ਨਾਮ, ੩, ੨:੧ (1196) 


-ਸਾਰ ੫, ੪੩, ੧:੨ (1213) 


-ਮਾਰੂ ੫, ਸੋਲਾ ੧੨, ੮:੨ (1084) 


-ਤਿਲੰ ੫, ੧, ੩:੧ (723) 
ਬਿਰਾਦਰਾਂ- 
“ਜਨ ਪਿਸਰ ਬਿਰਾਦਰਾਂ ਕਸ ਨੇਸ ਦਸਤੰਗੀਰ। ”” 

-ਤਿਲੰ ੧, ੧, ੨:੧ (721) 


(ਫਾ. ਬੇਗਾਨਾ) ਪਰਾਇਆ, ਦੂਸਰੇ ਦਾ 


“ਭਾੜੀ ਕਉ ਓਹੁ ਭਾੜਾ ਮਿਲਿਆ ਹੋਰੁ ਸਗਲ ਭਇਓ ਬਿਰਾਨਾ। ” 
-ਗੂਜ ੫, ੮, ੩੨ (497) 


ਹੋਰ ਰੂਪ: 
ਬਿਰਾਂਨਾ- 
“ਅਪਨਾ ਬਿਗਾਰਿ ਬਿਰਾਂਨਾ ਸਾਂਢੈ। ” (ਬਿਗਾਨਾ, ਬਿਗਾਨੀ) 
-ਗੋਡ ਰਵਿ, ੨, ੩:੩ (875) 


ਬਿਰਾਨੀ- 
“ਵਜਹੁ ਸਾਹਿਬ ਕਾ ਸੇਵ ਬਿਰਾਨੀ ਸਾਂਢੈ । (ਬਿਗਾਨਾ, ਪਰਾਇਆ) 

-ਆਸਾਂ ੫. ੨੨, ੨੯੧ (376) 
ਬਿਰਾਨੇ- 
“ਹਰਿ ਬਿਨੁ ਬੈਲ ਬਿਰਾਨੇ ਹੁਈ ਹੈ । (ਬਿਗਾਨੇ ਇਥੇ ਭਾਵ ਨਿਖ ਸਮੇ) 

-ਗੂਜ ਕਬ, ੧, ੧:੧ (524) 
ਬਿਰਾਨੋ- 
ਇੰ ਪਾਰਿ ਘਰੁ ਮੂਸਿ ਬਿਰਾਨੋ ਪੇਟੁ ਭਰੈ ਅਪ੍ਰਾਯੀ। (ਪਰਾਏ) 





3132 


-ਸਾਰ ਪਰ, ੧, ੨੧ ( 1253) 


-ਗਉ ੧, ਅਸ ੩, ੩:੨ (222) 


ਬਿਰੂਧੀ- 


“ਅੰਤਰਿ ਬਾਹਰਿ ਕਾਜ ਬਿਰੂਧੀ ਚੀਤੁ ਸੁਬਾਰਿਕ ਰਾਖੀਅਲੇ। ” 
-ਰਾਮ ਨਾਮ, ੧, ੪5੨ (972) 


-ਮਾਰੂ ੧, ਅਸ ੮, ੭:੧ (1014) 


“ਬੈਰ ਬਿਰੋਧ ਕਾਮ ਕ੍ਰੋਧ ਮੋਹ । ” 

-ਗਉ ੫. ਸੁਖ ੪, ੭:੭ (267) 
“ਪਿਰੁ ਘਰੁ ਨਹੀ ਆਵੈ ਧਨ ਕਿਉ ਸੁਖੁ ਪਾਂਵੈ ਬਿਰਹਿ ਬਿਰੋਧ ਤਨੁ ਛੀਜੈ। ” (ਭਾਵ 
ਖਿਚਾ ਖਿਚੀ) 

-ਤੁਖਾ ੧, ਬਾਰਾ ੫:੩ (1108) 


ਹੋਰ ਰੂਪ: 


ਬਿਰੋਧਹਿ- 
“ਬਿਨੁ ਬਾਦ ਬਿਰੋਧਹਿ ਕੋਈ ਨਾਹੀ । (ਵਿਰੋਧ ਦੇ) 
-ਮਾਰੂ ੧, ਸੋਲਾ ੫, ੯:੧ (1025) 
ਬਿਰੋਧੀ- 
“ਜਾ ਕੈ ਕੀਐ ਸਮੁ ਕਰੈ ਤੇ ਬੈਠ ਬਿਰੋਧੀ। (ਵਿਰੋਧੀ ਮੁਖਾਲਫਿਤ ਕਰਨ ਵਾਲੇ) 
-ਬਿਲਾ ੫, ੩੬, ੩੧ (809) 


“ਦਧਿ ਕੈ ਭੋਲੈ ਬਿਰੋਲੈ ਨੀਰੁ । ” 
-ਗਉ ਕਬ, ੧੪, ੧":੨ (326) 
-ਬਸੰ ੧, ਅਸ ੨, ੨੨ (1188) 


“ਮਾਨਸ ਬਪੁਰਾ ਮੂਸਾ ਕੀਕੋ ਮੀਚੁ ਬਿਲਈਆ। ”(ਖਈਹੈ ਰੇ) 
-ਬਿਲਾ ਕਬ, ੧, ੧:੨ (855) 


“ਅਖੀ ਪ੍ਰੇਮ ਕਸਾਈਆ ਜਿਉ ਬਿਲਕ ਮਸਾਈ ਰਾਮ। ”” 





3133 


-ਬਿਲਾ ੪, ੪, ੧:੧ (845) 


“ਜਿਨਿ ਧਨ ਪਿਰ ਕਾ ਸਾਦੁ ਨ ਜਾਨਿਆ ਸਾ ਬਿਲਖ ਬਦਨ ਕੁਮਲਾਨੀ। ” 
-ਮਲਾਂ ੧, ੪, ੧੧ (1255) 
ਬਿਲਾਸ ਕਰਦੇ, ਅਨੰਦ ਭੋਗਦੇ ਖੁਸ਼ੀ ਮਾਨਦੇ, ਮੌਜਾਂ ਕਰਦੇ 
“ਖਾਤ ਖਰਚਤ ਬਿਲਛਤ ਰਹੇ ਟੂਟਿ ਨ ਜਾਹਿ ਭੰਡਾਰ। ” 
-ਗਉ ੫. ਬਾਅ ੧੮ਸ:੧ (253) 


“ਬਿਲਛਿ ਬਿਨੋਦ ਆਨੰਦ ਸੁਖ ਮਾਣਹੁ ਖਾਇ ਜੀਵਹੁ ਸਿਖ ਪਰਵਾਰ। ” 
-ਸੋਰ ੫, ੩੮, ੧੨ (618) 


-ਮਾਝ ੫, ੮, ੧:੨ (96) 
“ਨਾਨਕ ਅਨਦਿਨੁ ਬਿਲਪਤੇ ਜਿਉ ਸੁੰਵੈ ਘਰਿ ਕਾਉ। ” 


-ਗੂਜ ੫, ਵਾਰ ੧ਪਸ, ੫, ੧:੨ (522) 


-ਸਸ ੫. ੧੪੧੧ (1354) 


“ਘਰੀ ਨ ਮੁਹਤੁ ਨ ਚਸਾ ਬਿਲੰਬਰ ਕਾਲੁ ਨਿਤਹਿ ਨਿਤ ਹੇਰੈ। ” (ਦੇਰੀ/ਢਿਲ ਕਰੋ) 
-ਦੇਵ ੫, ੧੨, ੧:੨ (530) 


-ਗੂਜ ੫, ਵਾਰ ੧੩:੩ (521) 


“ਜਾਂਦੇ ਬਿਲਮ ਨ ਹੋਵਈ ਵਿਣੁ ਨਾਵੈ ਬਿਸਮਾਦੁ । ? 
-ਸਿਰੀ ੫, ੯੧, ੧:੩ (50) 

“ਇਕ ਰਤੀ ਬਿਲਮ ਨ ਦੇਵਨੀ ਵਣਜਾਰਿਆ ਮਿਤ੍ਰਾ ਓਨੀ ਤਕੜੇ ਪਾਏ ਹਾਥ । ” 

-ਸਿਰੀ ੫, ਪਹ ੪, ੫੨ (78) 
ਹੋਰ ਰੂਪ: 
ਬਿਲਮਾਂਵੈ- 
“ਮਤ ਕੋਈ ਮਨ ਮਿਲਤਾ ਬਿਲਮਾਵੈ । (ਦੇਰੀ ਕਰੇ) 

-ਗਉ ਕਬ, ਬਾਅ ੩੧੩ (342) 





3134 


ਬਿਲਮੁ- 
“ਹਾਥ ਪਾਵ ਪਸਾਰਤ ਬਿਲਮੁ ਤਿਲੁ ਲਾਗੈ ਤਬ ਲਗੁ ਮੇਰਾ ਮਨੁ ਰਾਮ 
ਸਮ੍ਹਾਰੈ। । (ਦੇਰੀ, ਢਿੱਲ) 
-ਆਸਾ ੪, ੬੨, ੩੪੨ (368) 
ਵਿਆਕੁਲ, ਤਰਲੋ ਮੱਛੀ 
“ਬਿਲਲਾਪ ਬਿਲਲ ਬਿਨੰਤੀਆ ਸੁਖ ਭਾਇ ਚਿਤ ਹਿਤੰ। ” 
-ਗੂਜ ੧, ਅਸ ੫, ੧੨ (505) 
ਬਿਲਲਾਇ---- ਵਿਲਕੇ, ਤਲਮਲਾਏ, ਕੁਰਲਾਏ, ਵਿਆਕੁਲ ਹੋਏ 
“ਬਿਨੁ ਸਤਿਗੁਰ ਪਲੈ ਨ ਪਵੈ ਮਨਮੁਖ ਰਹੇ ਬਿਲਲਾਇ। ” 
-ਸਿਰੀ ੪, ੬੯, ੩੨ (41) 
“ਧੁਰਹੁ ਵਿਛੁੰਨੀ ਕਿਉ ਮਿਲੈ ਗੁਰਬਿ ਮੁਠੀ ਬਿਲਲਾਇ। ”” 
-ਸਿਰੀ ੧, ਅਸ ੧੨, ੨:੩ (60) 
“ਵਿਣੁ ਕਰਮੈ ਕਿਨੈ ਨ ਪਾਇਓ ਭਉ ਕਿ ਮੁਏ ਬਿਲਲਾਇ। ”(ਕੁਰਲਾਉਣਾ) 
-ਬਿਹਾ ੪, ਵਾਰ ਦਸ, ੩, ੨੨ (551) 
“ਅਉਗਣਵੰਤੀ ਕਾਮਣੀ ਦੁਖੁ ਲਾਗੈ ਬਿਲਲਾਇ । (ਵਿਰਲਾਪ, ਕਰਨਾ) 
-ਵਡ ੩, ੪, ੩:੨ (559) 
ਹੋਰ ਰੂਪ: 
ਬਿਲਲਾਈ- 
“ਬਿਨੁ ਸਤਿਗੁਰ ਸੇਵੇ ਕਿਨੈ ਨ ਪਾਇਆ ਮਨ ਮੁਖਿ ਭਉ ਕਿ ਮੁਏ ਬਿਲਲਾਈ । ”” 
(ਵਿਆਕੁਲ ਹੋਕੇ, ਵਿਰਲਾਪ ਕਰਨੇ) 
-ਸੋਰ ੩, ਅਸ ੧, ੬:੧ (638) 
“ਗੁਰ ਬਿਹੂਨ ਮਹਾ ਦੁਖੁ ਪਾਇਆ ਜਮ ਪਕਰੇ ਬਿਲਲਾਈ। ”” (ਭਾਵ ਰੋੱਦੇ ਹਨ) 


-ਮਲਾ ੪, ੭, ੨੪ (1265) 
ਬਿਲਲਾਈਐ- 
“ਮਨ ਮੂਰਖ ਕਾਹੇ ਬਿਲਲਾਈਐ। ” (ਖਪੀਏ, ਵਿਆਕੁਲ ਹੋਈਏ) 
-ਗਉ ੫. ਸੁਖ ੧੫, ੪:੧ (283) 
ਬਿਲਲਾਹਿ---- ਵਿਲਕਦੇ ਹਨ, ਤਰਲੇ ਲੈਦੇ ਹਨ 


“ਅੰਤ ਕਾਰਣਿ ਕੇਤੇ ਬਿਲਲਾਹਿ। ? 
-ਜਪੁ ੧, ੨੪੨੭ (5) 


ਹੋਰ ਰੂਪ: 
ਬਿਲਲਾਹੀ- 
“ਮੇਰਾ ਮੇਰਾ ਕਰਿ ਬਿਲਲਾਹੀ। ” (ਵਿਆਕੁਲ ਹੁੰਦੇ ਹਨ) 
-ਗਉ ੫. ੧੧੨, ੩:੧ (188) 


ਬਿਲਲਾਟ ---- ਵਿਰਲਾਪ, ਰੋਣ 
“ਬਿਲਲਾਟ ਕਰਹਿ ਬਹੁਤੇਰਿਆ ਪਿਆਰੇ ਉਤਰੈ ਨਾਹੀ ਸੂਲੂ । 
-ਸੋਰ ੫, ਅਸ ੨, ੪:੩ (641) 
ਹੋਰ ਰੂਪ: 





3135 


ਬਿਲਲਾਟਾ=- 
“ਕਰਣ ਪਲਾਹ ਮਿਟਹਿ ਬਿਬਲਾਟਾ। ”? 
-ਮਾਰੂ ੫, ੧੯, ੧:੯ (1004) 


ਬਿਲਲਾਣਿਆ-- ਵਿਰਲਾਪ ਕੀਤਾ, ਚੀਕ ਚਹਾੜਾ ਪਾਇਆ 
“ਦੁਖਿ ਲਗੈ ਬਿਲਲਾਣਿਆ ਨਰਕਿ ਘੋਰਿ ਸੁਤੇ। ? 
-ਗੂਜ ੫, ਵਾਰ ੨0:੪ (524) 


ਬਿਲਲਾਤਉ --- ਵਿਰਲਾਪ ਕਰਦਾ ਹੈ, ਰੋੱਦਾ ਹੈ 
“ਕਰਣ ਪਲਾਵ ਕਰੈ ਬਿਲਲਾਤਉ ਬਿਨੁ ਗੁਰ ਨਾਮੁ ਨ ਜਾਧੈ। ”” 
-ਮਲਾ ੧, ਅਸ ੪, ੪:੩ (1275) 


-ਵਡ ੫. ੯, ੨੩ (564) 
ਹੋਰ ਰੁਪ: 


ਬਿਲਲਾਤੀ- 
“ਹਉਮੈ ਰੋਗਿ ਜਾ ਕਾ ਮਨੁ ਬਿਆਪਿਤ ਓਹੁ ਜਨਮਿ ਮਰੈ ਬਿਲਲਾਤੀ। ” (ਵਿਰਲਾਪ 
ਕਰਦੀ) 
-ਸੋਰ ੫, ੬, ੨:੨ (610) 
“ਲੋਚਨ ਤਾਰ ਲਲਤਾ ਬਿਲਲਾਤੀ ਦਰਸਨ ਪਿਆਸ ਰਜਾਈ। ? (ਵਿਲਕਨਾ, 
ਵਿਆਕੁਲ ਹੋਣਾ) 
-ਮਲਾ ੧, ਅਸ ੩. ੫:੧ (1274) 
ਬਿਲਲਾਂਤੀ- 
“ਬਿਨੁ ਸਤਿ ਗੁਰ ਦੀਸੈ ਬਿਲਲਾਤੀ ਸਾਕਤੁ ਫਿਰਿ ਫਿਰਿ ਆਵੈ ਜਾਵੈ । (ਰੋਂਦੀ, 
ਵਿਆਕੁਲ ਹੁੰਦੀ) 
-ਬਸੰ ੫, ੧੩, ੧":੨ (183) 
ਬਿਲਲਾਤੇ- 
“ਬਿਨੁ ਹਰਿ ਭਜਨ ਦੇਖਉ ਬਿਲਲਾਤੇ । ” (ਰੋਂਦੇ, ਵਿਆਕੁਲ ਹੁੰਦੇ, ਵਿਰਲਾਪ ਕਰਦੇ) 
-ਗਉ ੫. ੮0, ੧":੧ (179) 
“ਸਾਧਿਕ ਸਿਧ ਫਿਰਹਿ ਬਿਲਲਾਤੇ ਤੇ ਭੀ ਮੋਹੇ ਮਾਈ। ? (ਵਿਲਕਦੇ ਰੋੱਦੇ) 
-ਸੂਹੀ ੫, ੪੯, ੨੨੨ (747) 


“ਅਨਦਿਨੁ ਸਦਾ ਫਿਰੈ ਬਿਲਲਾ ਬਿਨੁ ਪਿਰ ਨੀਦ ਨ ਪਾਵਣਿਆ। ”? 
-ਮਾਝ ੩, ਅਸ ੩, ੪:੩ (110) 


ਹੋਰ ਰੂਪ: 

ਬਿਲਲਾ ਦੀਆ- 

“ਦੋਹਾਗਣੀ ਖਰੀਆ ਬਿਲਲਾਦੀਆ ਤਿਨਾ ਮਹਲੂ ਨ ਪਾਇ। ”(ਰੋਦੀਆਂ, 
ਵਿਲੁਕਦੀਆਂ) 


-ਵਡ ੩. ੪, ੨੧੧ (559) 





3136 


ਬਿਲਲਾਦੇ- 
“ਦੁਖੀਏ ਨਿਤਿ ਫਿਰਹਿ ਬਿਬਲਾਦੇ ਬਿਨੁ ਗੁਰ ਸਾਂਤਿ ਨ ਪਾਵਣਿਆ। ” 
-ਮਾਝ ੩, ਅਸ ੧੫, ੬:੩ (118) 
ਬਿਲਲਾਪ ---- ਵਿਰਲਾਪ 
“ਬਿਲਲਾਪ ਬਿਲਲ ਬਿਨੰਤੀਆ ਸੁਖ ਭਾਇ ਚਿਤ ਹਿਤੰ। ” 
-ਗੂਜ ੧, ਅਸ ੫, ੧:੨ (505) 
ਬਿਲਲਾਵੈ ---- ਵਿਰਲਾਪ ਕਰਦਾ ਹੈ, ਕੁਰਲਾਂਦਾ ਹੈ 
“ਅਰੜਾਵੈ ਬਿਲਲਾਵੈ ਨਿੰਦਕ । ”” 
-ਆਸਾ ੫, ੧0, ੧੯੧ (373) 
“ਜਿਉ ਚਾਤ੍ਰਿਕੁ ਜਲ ਬਿਨੁ ਬਿਲਲਾਵੈ ਬਿਨੁ ਜਲ ਪਿਆਸ ਨ ਜਾਈ। ” 
- ਸੋਰ ੪, ੮, ੨੧ (607) 


-ਦੇਵ ੫, ੧੨, ੨:੧ (530) 
ਨਾਸ ਹੋਣਾ, ਮੁੱਕ ਗਿਆ, ਦੂਰ ਹੋ ਗਿਆ 


“ਸਦਾ ਸਦਾ ਗੁਣ ਉਚਰੈ ਦੁਖੁ ਦਾਲਦੁ ਗਇਆ ਬਿਲਾਇ। ”? 
-ਗਉ ੪, ਵਾਰ ੧੬ਸ, ੫. ੧:੩ (321) 


-ਗੋੱਡ ੫, ੧੯, ੧":੨ (868) 


“ਘਰ ਕੀ ਬਿਲਾਈ ਅਵਰ ਸਿਖਾਈ ਮੂਸਾ ਦੇਖਿ ਡਰਾਈ ਰੇ । ”” 

-ਆਸਾ ੫, ੪੪, ੧":੧ (381) 
“ਸਿੰਘੁ ਬਿਲਾਈ ਹੋਇ ਗਇਓ ਤ੍ਰਿਣ ਮੇਰੁ ਦਿਖੀਤਾ। ? 

-ਬਿਲਾ ੫, ੩੭, ੩੧ (810) 


-ਮਾਝ ੧, ਵਾਰ ੧0ਸ, ੧, ੨:੪ (142) 
“ਪੁਤ੍ਰ ਮਿਤ੍ਰ ਬਿਲਾਸ ਬਨਿਤਾ ਤੂਟਤੇ ਏ ਨੇਹ। (ਖੁਸ਼ੀਆਂ, ਰੰਗ ਰਲੀਆ) 
-ਮਾਰੂ ੫, ੨੫, ੧:੨ (1106) 


ਹੋਰ ਰੂਪ: 

ਬਿਲਾਸਹ- 

“ਨਚ ਦੁਰਲਭੰ ਸੁਤ ਮਿਤ੍ਰ ਭਰਾਤ ਬਾਂਧਵ ਨਚ ਦੁਰਲਭੰ ਬਨਿਤਾ ਬਿਲਾਸਹ । ”” 
(ਅਨੰਦ, ਖੁਸ਼ੀ) 


-ਸਸ ੫, ੩੫੧੩ (1351) 
ਬਿਲਾਸਾ- 





3137 


“ਵਡਾ ਹੋਇ ਧਨੁ ਖਾਟਿ ਦੇਇ ਕਰਿ ਭੋਗ ਬਿਲਾਸਾ। (ਅਨੰਦ, ਰੰਗ-ਰਲੀਆਂ) 
-ਗਉ ੪, ੪੬, ੧:੨ (165) 
ਬਿਲਾਸੁ- 
“ਮਨਿ ਬਿਲਾਸੁ ਬਹੁ ਰੰਗੁ ਘਣਾ ਦ੍ਰਿਸਟਿ ਭੂਲਿ ਖੁਸੀਆ। ” (ਅਨੰਦ ਖੁਸ਼ੀਆ) 
-ਸਿਰੀ ੫, ੭੨, ੧:੧ (42) 
(1) ਅਨੰਦ, ਖੁਸ਼ੀਆਂ, ਵੇਖੋ “ਬਿਲਾਸ ” 
“ਦੇਹ ਏਹੁ ਤ੍ਰਿਅ ਸਨੇਹੁ ਚਿਤ ਬਿਲਾਸੁ ਜਗਤ ਦੇਹੁ ਚਰਨ ਕਮਲ ਸਦਾ ਸੇਉ ਦ੍ਰਿੜਤਾ 
ਕਰੁ ਮਤਿ ਜੀਉ। । ”(ਰੰਗ ਤਮਾਸ਼ੇ, ਦਿਲ ਪ੍ਚਾਵੇ) 
-ਸਵ ੪, ਗਯੰ ੧0:੪ (1403) 
(2) ਬਿਲਾ 
“ਸੁਆ ਪਿੰਜਰਿ ਨਹੀ ਖਾਇ ਬਿਲਾਸੁ । ? 
ਹੁ -ਮਾਲੀ ੫, ੩, ੩:੨ (987) 


“ਸੇ ਦੁਖ ਆਗੈ ਜਿ ਭੋਗ ਬਿਲਾਸੇ। ”” 
-ਮਲਾ ੧, ਅਸ ੫. ੮੯੧ (1276) 

ਮਿੱਟ ਗਏ, ਤੁਰ ਗਏ 
“ਰਾਵਨ ਹੂੰ ਤੇ ਅਧਿਕ ਛਤ੍ਰਪਤਿ ਖਿਨ ਮਹਿ ਗਏ ਬਿਲਾਤ। ” 

-ਸਾਰ ਕਬ, ੧, ੨:੨ (1251) 
ਰੋਂਦੇ, ਕੁਰਲਾਉਂਦੇ 
“ਅਜੈ ਸੁ ਚੋਭ ਕਉ ਬਿਲਲ ਬਿਲਾਤੇ ਨਰਕੇ ਘੋਰ ਪਚਾਹੀ। ”” 

-ਰਾਮ ਕਬ, ੩, ੪:੨ (969) 


“ਓਇ ਜੁ ਬੀਚ ਹਮ ਤੁਮ ਕਛੁ ਹੋਤੇ ਤਿਨ ਕੀ ਬਾਤ ਬਿਲਾਨੀ। ” 
-ਧਨਾ ੫. ੫. ੩੧ (672) 


ਹੋਰ ਰੂਪ: 
ਬਿਲਾਨੇ- 
“ਭੁਮਤ ਫਿਰਤ ਬਹੁ ਜਨਮ ਬਿਲਾਨੇ ਤਨੁ ਮਨੁ ਧਨੁ ਨਹੀ ਧੀਰੇ। ” (ਬੀਤ ਗਏ, 
ਗੁਜ਼ਰ ਗਏ) 
-ਆਸਾ ਧੰਨਾ, ੧, ੧":੧ (487) 


“ਬੇਗਿ ਮਿਲਹੁ ਜਨ ਕਰਿ ਨ ਬਿਲਾਂਬਾ। ”” 
-ਗਉ ਰਵਿ, ੧, ੩:੨ (345) 


“ਚਲਦਿਆ ਨਾਲਿ ਨ ਚਲਈ ਖਿਨ ਜਾਇ ਬਿਲਾਮੀ। ” 


-ਮਾਰੂ ੫, ਵਾਰ ੧੪:੫ (1099) 





3138 


ਬਿਲਾਵਲ ---- ਇਕ ਸ਼ੁਧ ਜਾਤੀ ਦਾ ਰਾਗ, ਗਾਇਨ ਦਾ ਸਮਾਂ ਦਿਨ ਦੇ ਦੂਜੇ ਪਹਿਰ ਦਾ ਆਰੰਭ 
“ਲਲਤ ਬਿਲਾਵਲ ਗਾਵਹੀ ਅਪੁਨੀ ਅਪੁਨੀ ਭਾਂਤਿ। ”” 
-ਰਾਗ ੧:੧੧ (1429) 


-ਰਾਮ ੧੫ (1429) 


ਬਿਲਾਵਲੂ- 
“ਵੁਠੈ ਹੋਇਐ ਹੋਇ ਬਿਲਾਵਲੁ ਜੀਆ ਜੁਗਤਿ ਸਮਾਣੀ। ”” 
-ਮਾਝ ੧, ਵਾਰ ੨੬ਸ, ੧, ੧:੧੯ (150) 
ਰੋਂਦੇ, ਕੁਰਲਾਉਂਦੇ 
“ਜਿਉ ਬਾਰਿਕੁ ਰਸਕਿ ਪਰਿਓ ਥਨਿ ਮਾਤਾ ਥਨਿ ਕਾਢੇ ਬਿਲਲ ਬਿਲੀਧੇ। ” 
-ਬਸੰ ੪, ੫, ੧:੨ (1178) 
ਬਿਲੋਇਆ --- ਰਿੜਕਿਆ 
“ਜਿਨਿ ਬਿਲੋਇਆ ਤਿਨਿ ਖਾਇਆ ਅਵਰ ਬਿਲੋਵਨਹਾਰ । ”” 
-ਸਲੋ ਕਬ, ੧੯੨ (1365) 
ਹੋਰ ਰੂਪ: 
ਬਿਲੋਈ 


“ਤਨੁ ਕਰਿ ਮਟੁਕੀ ਮਨ ਮਾਹਿ ਬਿਲੋਈ। ” (ਰਿੜਕੀ) 
-ਈਸਾ ਕਬ, ੧0, ੨:੧ (478) 


ਬਿਲੋਦੀਐ ਨੀਂ-- 
“ਮੇਰੇ ਰਾਮ ਐਸਾ ਖੀਰੁ ਬਿਲੋਈਐ। ”” (ਰਿੜਕੀ ਦੇ) 

-ਗਉ ਕਬ, ੪੬, ੧":੧ (332) 
“ਤਿਤੁ ਜਾਇ ਬਹਹੁ ਸਤਸੰਗਤੀ ਜਿਥੈ ਹਰਿ ਕਾ ਹਰਿ ਨਾਮੁ ਬਿਲੋਈਐ । (ਭਾਵ 


-ਵਡ ੪, ਵਾਰ ੪:੧ (587) 


-ਸੋਰ ਕਬ, ੮, ੧:੨ (656) 


-ਆਸਾ ਕਬ, ੧0, ੧":੨ (478) 
“ਕਾਇ ਜਪਹੁ ਰੇ ਕਾਇ ਤਪਹੁ ਰੇ ਕਾਇ ਬਿਲੋਵਹੁ ਪਾਣੀ । ”(ਰਿੜਕਦੇ ਹੋ) 
-ਗੂਜ ਤ੍ਰਿਲੋ, ੧, ੩:੧ (526) 





ਇਉ 


-ਸੋਰ ਕਬ, ੫, ੧:੨ (655) 
ਬਿਲੋਵਨਹਾਰ -- ਰਿੜਕਨ ਵਾਲਾ 
“ਜਿਨਿ ਬਿਲੋਇਆ ਤਿਨਿ ਖਾਇਆ ਅਵਰ ਬਿਲੋਵਨਹਾਰ । ”” 
-ਸਲੋ ਕਬ, ੧੯੨ (1365) 
ਹੋਰ ਰੂਪ: 
ਬਿਲੋਵਨਹਾਰੀ- 
“ਤਾਕੀ ਹੋਹੁ ਬਿਲੋਵਨਹਾਰੀ। ” (ਰਿੜਕਨ ਵਾਲੀ) 
-ਸੋਰ ਕਬ, ੫, ੧:੩ (655) 
ਬਿਲੋਵਨਾ ---- ਰਿੜਕਨਾ ਭਾਵ ਅਭਿਆਸ 
“ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ। ” 
-ਆਸਾ ਕਬ, ੧0, ੧":੧ (478) 


“ਸਚੁ ਮਨ ਕਾਰਣਿ ਤਤੁ ਬਿਲੋਵੈ । ”” 
-ਆਸਾ ੧, ਅਸ ੧, ੩੧ (411) 


ਬਿਵਸਥਾ ---- (1) ਅਵਸਥਾ, ਉਮਰ 
“ਬਾਰ ਬਿਵਸਥਾ ਤੁਝਹਿ ਪਿਆਰੈ ਦੂਧ। ” 
-ਗਉਂ ੫. ਸੁਖ ੪, ੧:੫ (266) 
(2) ਅਵਸਥਾ, ਹਾਲਤ 
“ਸੂਸਤਿ ਬਿਵਸਥਾ ਹਰਿ ਕੀ ਸੇਵਾ ਮਧੁੰਤ ਪ੍ਰਭ ਜਾਪਣ। (ਅਵਸਥਾ, ਹਾਲਤ) 
-ਧਨਾ ੫. ੪੯, ੨੯੧ (682) 


“ਮੋਹੁ ਮਲਿ ਬਿਵਸਿ ਕੀ ਅਉ ਕਾਮੁ ਗਹਿ ਕੇਸ ਪਛਾੜ੍ਉ। ” 
-ਸਵ ੪, ਸਲ ੧:੧ (1406) 


ਬਿਵਹਾਰ ---- ਕੰਮਕਾਜ, ਮੇਲ ਜੋਲ 
“ਸਭ ਕਛ੍ਰ ਜੀਵਤ ਕੋ ਬਿਵਹਾਰ। ? 
-ਦੇਵ ੯, ੨, ੧":੧ (536) 
ਬਿਵਹਾਰੇ ---- ਕੰਮ, ਸ਼ੁਭਾ, ਤਰੀਕਾ 
“-ਰੀਤੇ ਭਰੇ ਭਰੇ ਸਖਨਾਵੈ ਯਹ ਤਾ ਕੋ ਬਿਵਹਾਰੇ । ”” 
-ਬਿਹਾ ੯, ੧, ੨:੧ (537) 


ਬਿਵਰਜਿ ---- ਰੋਕ ਕੇ 
“ਅਾਇਆ ਮੋਹ ਬਿਵਰਜਿ ਸਮਾਏ। ” 
-ਰਾਮ ੧, ਅਸ ੩, ੨੧ (904) 
ਬਿਵਰਜਿਤਹ -- ਰੋਕਦੇ ਹਨ 
“ਦਯਾਲੰ ਸਰਬਤ ਜੀਆ ਪੰਚ ਦੋਖ ਬਿਵਰਜਿਤਹ। ”” 
-ਸਸ ੫, ੪0:੩ (1357) 





3140 


“ਧਰਤਿ ਕਾਇਆ ਸਾਧਿ ਕੈ ਵਿਚਿ ਦੇਇ ਕਰਤਾ ਬੀਉ। ”? 
-ਆਸਾ ੧, ਵਾਰ ੧0ਸ, ੧, ੨੬ (468) 


“ਜਨਮ ਜਨਮ ਚੂਕੇ ਭੈ ਭਾਰੇ ਦੁਰਤੁ ਬਿਨਾਸਿਓ ਭਰਮੁ ਬੀਓ।?” 

-ਆਸਾ ੫, ੪੭, ੧੧੨ (382) 
(2) ਦੂਜਾ, ਕੋਈ ਹੋਰ, ਦੂਸਰਾ 
“ਬਿਸਮਨ ਬਿਸਮ ਭਏ ਬਿਸਮਾਦਾ ਆਨ ਨ ਬੀਓ ਦੂਸਰ ਲਾਵਨ। ” 

ਟੋਡੀ ੫, ੨੫, ੨੧ (717) 
“ਐਸੋ ਜਾਨਿ ਭਏ ਮਨਿ ਆਨਦ ਆਨ ਨ ਬੀਓ ਕਰਤਾ। ”” 

-ਬਿਲਾ ੫, ੯੪, ੨੧ (823) 


“ਇਹ ਪਥਤਿ ਤੇ ਮਤ ਚੂਕਹਿ ਰੇ ਮਨ ਭੇਦੁ ਬਿਭੇਦੁ ਨ ਜਾਨ ਬੀਆਉ। ” 


-ਸਵ ੫, ਮਯੂ ੫:੩ (1409) 


“ਏਕੋ ਵੇਖਾ ਅਵਰੁ ਨ ਬੀਆ। ?” 
-ਮਾਝ ੩, ਅਸ ੮, ੩੯੧ (113) 
“ਹਰਖ ਅਨੰਤ ਸੋਗ ਨਹੀ ਬੀਆ। ”(ਦੂਸਰਾ, ਹੋਰ) 
-ਗਉ ੫, ੧0੪, ੪:੧ (186) 
“ਜਉ ਮਾਗਹਿ ਤਉ ਮਾਗਹਿ ਬੀਆ। ” 
-ਗਉ ੫. ਬਾਅ ੪੧੫ (258) 
“ਭੈ ਬਿਨਸੇ ਭੂਮ ਮੋਹ ਰਾਏ ਕੋ ਦਿਸੈ ਨ ਬੀਆ। ” (ਓਪਰਾ, ਬਿਗਾਨਾ) 
-ਆਸਾ ੫, ੧੨੦, ੪੯੧ (401) 


“ਬੰਸ ਕੋ ਪੂਤੁ ਬੀਆਨ ਚਲਿਆ ਸੁਇਨੇ ਮੰਡਪ ਛਾਏ । ” 
-ਆਸਾ ਕਬ, ੬, ੩੧ (477) 


“ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ । ” 
-ਮਾਝ ੧, ਵਾਰ ੧ਸ, ੧, ੩੧ (138) 
“ਬਿਸ ਬਿਸਵੇ ਗੁਰ ਕਾ ਮਨੁ ਮਾਨੈ। ”(ਬੀਸ ਬਿਸਵੇ ਮੁਹਾਵਰਾ ਹੈ, ਭਾਵ ਪੂਰੇ ਤੌਰ 
ਤੇ) 
-ਗਉ ੫. ਸੁਖ ੧੮, ੩:੧ (287) 
“ਗੁਰਮਤਿ ਮਿਲੀਐ ਬੀਸ ਇਕੀਸ। ? (ਭਾਵ ਯਕੀਨਨ) 
-ਰਾਮ ੧, ਓਅੰ ੨੫:੮ (933) 


ਬੀਸਰਹਿ ---- ਭੁਲੇ, ਚੇਤਿਓ ਲਹਿ ਜਾਵੇ 
“ਜਿਸੁ ਸਿਮਰਤ ਦੁਖ ਬੀਸਰਹਿ ਪਿਆਰੇ ਸੋ ਕਿਉ ਤਜਣਾ ਜਾਇ। ?” 
-ਆਸਾ ੫, ਬਿਰ ੧, ੨:੧ (431) 





3141 


-ਗਉ ਕਬ, ਥਿਤੀ ੧0:੩ (343) 


“ਨਾਨਕ ਮਾਨਹੁ ਨ ਬੀਸੰਰੈ ਗੁਣ ਨਿਧਿ ਗੋਬਿਦ ਰਾਇ। ”(ਭੁਲੇ) 
-ਗਉ ੫. ਬਾਅ ੨੭ਸ:੨ (255) 


-ਪ੍ਰਭਾ ਨਾਮ, ੨, ੨੨੧ (1351) 


“ਬਾਵਨ ਬੀਖੂ ਬਾਨੈ ਬੀਖੇ ਬਾਸੁ ਤੇ ਸੁਖ ਲਾਗਿ ਲਾ। ” 
-ਪ੍ਰਭਾ ਨਾਮ, ੨, ੨੨੧ (1351) 


-ਸੂਹੀ ੫, ੨੮, ੧:੧ (742) 


“ਸਾਧ ਕੈ ਸੰਗਿ ਨ ਬੀਗਾ ਪੈਰੁ। (ਭਾਵ ਕੁਰਾਹੇ ਨਹੀਂ' ਪੈਂਦਾ) 
-ਗਉ ੫, ਸੁਖ ੭, ੩:੪ (271) 


“ਸੰਤ ਕਾ ਕੋਖੀ ਅਧ ਬੀਚ ਤੇ ਟੂਟੈ। ” 


-ਗਉ ੫. ਸੁਖ ੧੩, ੫:੧ (280) 
(2) ਵਿਚਕਾਰਲੇ 
“ਪੇਖਿਓ ਲਾਲਨੁ ਪਾਟ ਬੀਚ ਖੋਏ ਅਨਦ ਚਿਤਾ ਹਰਖੇ ਪਤੀਨ। ” 
-ਟੋਡੀ ੫, ੨0, ੨੧੧ (716) 


“ਆਇ ਪਰੇ ਧਰਮ ਰਾਇ ਕੇ ਬੀਚਹਿ ਧੂਮਾ ਧਾਮ। ”” 
-ਸਲੋ ਕਬ, ੧੪੨੨ (1372) 


“ਮਨਹਠ ਬੁਧੀ ਕੇਤੀਆ ਕੇਤੇ ਬੇਦ ਬੀਚਾਰ । ” 
-ਸਿਰੀ ੧, ਅਸ ੧੪, ੫:੧ (62) 
“ਸਰਬੇ ਜਾਚਿਕ ਤੂੰ ਪ੍ਰਭ ਦਾਤਾ ਦਾਤਿ ਕਰੇ ਅਪੁਨੈ ਬੀਚਾਰ। ” (ਵਿਚਾਰ ਅਨੁਸਾਰ) 
-ਗੂਜ ੧, ਅਸ ੨, ੪੨੨ (504) 
(2) ਵਿਚਾਰ ਕਰ, ਚਿੰਤਨ ਕਰ 
“ਪਾਰਬ੍ਰਹਮ ਗੁਣ ਅਗਮ ਬੀਚਾਰ। ” 
-ਗਉ ੫. ੧੭੧, ੨੮ (200) 





3142 


“ਸੁੰਨਿ ਸਮਾਧਿ ਰਹਹਿ ਲਿਵ ਲਾਗੇ ਏਕਾ ਏਕੀ ਸਬਦੁ ਬੀਚਾਰ। ” (ਵਿਚਾਰ ਕਰ) 
(3) ਵਿਚਾਰ, ਸੋਚ, ਚਿੰਤਨ 
““ਫੁਰਮਾਨੁ ਤੇਰਾ ਸਿਰੈ ਊਪਰਿ ਫਿਰਿ ਨ ਕਰਤ ਬੀਚਾਰ । (ਭਾਵ ਕੋਈ ਉਜ਼ਰ/ 
ਇਤਰਾਜ਼ ਨਹੀਂ) 
-ਗਉ ਕਬ, ੬੯, ੧:੧ (338) 

(4) ਨਿਰਣਯ, ਲਛਣ (ਮਹਾਨਕੋਸ਼) 
“ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ ਮਨਮੁਖ ਕਾ ਬੀਚਾਰ । ”” 

-ਬਿਲਾ ੪, ਵਾਰ ੭ਸ, ੩, ੩:੭ (852) 
(“ਸੋਚਨ ਦਾ ਢੰਗ” ਦਰਪਣ ਵੀ ਚਾਰ (ਨਿਰਫੈ) 
(5) ਮਿਸਾਲ, ਉਦਾਹਰਣ ਭਾਵ ਵਾਂਗ ਤਰ੍ਹਾਂ (ਮਹਾਨਕੋਸ਼) 
“ਤੂ ਤਾ ਜਨਿਕ ਰਾਜਾ ਅਉਤਾਰੁ ਸਬਦੁ ਸੰਸਾਰਿ ਸਾਰੁ ਰਹਹਿ ਜਗਤ੍ਰ ਜਲ ਪਦਮ 


-ਸਵ ੨, ੩:੩ (1391) 


-ਮਲਾ ਰਵਿ, ੧, ੨੧ (1293) 


-ਬਿਲਾ ੫, ੯, ੨੯੧ (804) 


“ਹਰਿ ਹਾਂ ਸੁਨਤੇ ਭਏ ਪੁਨੀਤ ਪਾਰਬੂਹਮ ਬੀਚਾਰਦੀ।  (ਵਿਚਾਰਦਾ ਹੈ) 
-ਫੁਨ ੫, ੮:੪ (1362) 
ਬੀਚਾਰਸੀ---- ਵਿਚਾਰੇਗਾ 
“ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ। ”” 
-ਰਾਮ ੧, ਓਅੰ ੪0:੭7 (935) 
ਬੀਚਾਰਹ ---- ਵਿਚਾਰ ਹੈ 
“ਦੂਮ ਸਪੂਰ ਜਿਉ ਨਿਵੈ ਖੰਵੈ ਕਸੁ ਬਿਮਲ ਬੀਚਾਰਹ। ” 
-ਸਵ ੨, ੬੨ (1392) 
ਬੀਚਾਰਹਿ ---- ਵਿਚਾਰ ਕਰੇ 
“ਗੁਰ ਸਬਦੁ ਬੀਚਾਰਹਿ ਆਪੁ ਜਾਇ।” 
-ਬਸੰ ੧, ਅਸ ੫. ੮:੧ (1190) 
“ਕਈ ਕੋਟਿ ਕਬਿ ਕਾਬਿ ਬੀਚਾਰਹਿ। ” (ਵਿਚਾਰਦੇ ਹਨ) 
-ਗਉ ੫. ਸੁਖ ੧0, ੧:੮ (275) 


ਹੋਰ ਰੂਪ: 
ਬੀਚਾਰਹੁ- 





3143 


“ਉਰਿ ਲਾਗਹੁ ਸੁਆਮੀ ਪ੍ਰਭ ਮੇਰੇ ਪੂਰਬ ਪ੍ਰੀਤਿ ਗੋਬਿੰਦ ਬੀਚਾਰਹੁ । ” 
-ਬਿਲਾ ੫, ੧੨੩, ੧":੨ (829) 
ਬੀਚਾਰਦਾ---- ਵਿਚਾਰ ਕਰਦਾ ਹੈ 
“ਹਰਿ ਜੇਵਡੁ ਨਾਹੀ ਕੋਈ ਜਾਣੁ ਹਰਿ ਧਰਮੁ ਬੀਚਾਰਦਾ। ” 
-ਸਿਰੀ ੪, ਵਾਰ ੧੮:੨ (90) 
ਹੋਰ ਰੂਪ: 
ਬੀਚਾਰਦੇ- 
“ਸਿਮ੍ਰਿਤ ਸਾਸਤ ਪੁੰਨ ਪਾਪ ਬੀਚਾਰਦੇ ਤਤੈ ਸਾਰ ਨ ਜਾਣੀ। ” (ਵਿਚਾਰ ਕਰਦੇ) 
-ਰਾਮ ੩, ਅਨੰ ੨੭੧ (920) 
(1) ਵਿਚਾਰ 
“ਮਨੁ ਪੀਵੈ ਸੁਨਿ ਸਬਦੁ ਬੀਚਾਰਾ। ”? 
-ਮਾਝ ੫, ੨੬, ੨੨ (102) 


“ਕਰਮ ਹੋਂਵੈ ਸਤਿਗੁਰੁ ਮਿਲੈ ਬੂਝੈ ਬੀਚਾਰਾ। ” 


-ਆਸਾ ੧, ਅਸ ੧੩, ੯੧ (418) 
(2) ਵਿਚਾਰੀ ਹੈ 
“ਕਹੁ ਨਾਨਕ ਇਹੁ ਤਤੁ ਬੀਚਾਰਾ। ” 
-ਗਉ ੫. ੧੧੩, ੩:੧ (188) 
“ਜਮ ਕੇ ਫਾਹੇ ਸਤਿਗੁਰਿ ਤੋੜੇ ਗੁਰਮੁਖਿ ਤਤੁ ਬੀਚਾਰਾ ਹੈ । ”(ਵੀਚਾਰਿਆ ਹੈ) 
-ਮਾਰੂ ੧, ਸੋਲਾ ੯, ੯:੩ (1029) 
(3) ਵਿਚਾਰ ਕੇ 
“ਸੋਧਤ ਸੋਧਤ ਸੋਧਿ ਬੀਚਾਰਾ। ”” 
-ਗਉ ੫. ਬਾਅ ੪੮:੩ (260) 
(4) ਵਿਚਾਰ ਦੁਆਰਾ, ਹੋਰ ਵੇਖੋ ““ਬੀਚਾਰਿ”” 
“ਇਕਨਾ ਨੌ ਤੂ ਮੇਲਿ ਨੈਹਿ ਗੁਰ ਸਬਦਿ ਬੀਚਾਰਾ। ” 
-ਸੂਹੀ ੩, ਵਾਰ ੨:੩ (786) 
(5) ਵਿਚਾਰ ਕਰਾਂ, ਵਿਚਾਰਾਂ 
“ਹਮ ਨਾਨ ਨੀਚ ਤੁਮ ਬਡ ਸਾਹਿਬ ਕੁਦਰਤਿ ਕਉਣ ਬੀਚਾਰਾ । ”” 
-ਸਾਰ ੫. ਅਸ ੧, ੮:੧ (1235) 
“ਸੇਵਾ ਸੁਰਤਿ ਰਹਸਿ ਗੁਣ ਗਾਵਾਂ ਗੁਰਮੁਖਿ ਗਿਆਨੁ ਬੀਚਾਰਾ। ” 


(1) ਵਿਚਾਰ ਦੁਆਰਾ, ਵਿਚਾਰ ਕੇ 
“ਗੁਰਮਖਿ ਮਨੁ ਸਮਝਾਈਐ ਆਤਮ ਰਾਮੁ ਬੀਚਾਰਿ। ? 

-ਸਿਰੀ ੧, ੧੨, ੨੩ (18) 
“ਗੁਰਮੁਖਾ ਕੇ ਮੁਖ ਉਜਲੇ ਗੁਰ ਸਬਦੀ ਬੀਚਾਰਿ। (ਵਿਚਾਰ ਕਰਨ ਕਰਕੇ, ਵਿਚਾਰ 
ਸਦਕਾ) 

-ਸਿਰੀ ੬, ੪੨, ੨੧ (30) 
“ਆਪੁ ਬੀਚਾਰਿ ਮਾਰਿ ਮਨੁ ਦੇਖਿਆ ਤੁਮ ਸਾ ਮੀਤੁ ਨ ਅਵਰੁ ਕੋਈ। ”(ਵਿਚਾਰ ਕੇ 
ਭਾਵ ਸਮਝ ਕੇ) 

-ਆਸਾ ੧, ੨੨, ੩੧ (356) 





3144 


“ਮਿਥਿਆ ਕਰਿ ਮਾਇਆ ਤਜੀ ਸੁਖ ਸਹਜ ਬੀਚਾਰਿ। ”” 
-ਬਿਲਾ ਕਬ, ੧0, ੩:੧ (857) 

(2) ਵਿਚਾਰਿਆ ਹੈ 
“ਆਪਣਾ ਭਉ ਤਿਨ ਪਾਇਓਨੁ ਜਿਨ ਗੁਰ ਕਾ ਸਬਦੁ ਬੀਚਾਰਿ । ” 

-ਸਿਰੀ ੩, ੫੬, ੧:੧ (35) 
(3) ਵਿਚਾਰ (ਕਰ) 
“ਧਰਮ ਰਾਇ ਕੋ ਹੁਕਮੁ ਹੈ ਬਹਿ ਸਚਾ ਧਰਮੁ ਬੀਚਾਰਿ। ? 

-ਸਿਰੀ ੩, ੬੩, ੨:੧ (38) 


ਬੀਚਾਰਿਓ---- ਵਿਚਾਰਿਆ, ਵਿਚਾਰ ਕੀਤੀ 
“ਤ੍ਰਿਸਨਾ ਤ੍ਰਿਖਾ ਭੂਖ ਭੁਮਿ ਲਾਗੀ ਹਿਰਦੈ ਨਾਹਿ ਬੀਚਾਰਿਓ ਰੇ। ” 
-ਗਉਂ ਕਬ, ੫੬, ੨:੧ (335) 


“ਜਿਨਾ ਪੌਤੈ ਪੁੰਨੁ ਸੇ ਗਿਆਨ ਬੀਚਾਰੀ। ” 
-ਗਉ ੩, ੨੭, ੪:੧ (160) 
(2) ਭਾਵ ਸਮਝਿਆ 
“ਕਾਸੀ ਮਗਹਰ ਸਮ ਬੀਚਾਰੀ। ” 
-ਗਉ ਕਬ, ੧੫, ੪:੧ (326) 
(3) ਵਿਚਾਰ ਕੇ 
“ਕਿਰਤ ਕੀ ਬਾਂਧੀ ਸਭ ਫਿਰੈ ਦੇਖਹੁ ਬੀਚਾਰੀ । ” 
-ਗਉ ਕਬ, ੫0, ੪:੧ (334) 
“ਸੈ ਗੁਰੁ ਪੂਛਿਆ ਆਪਣਾ ਸਾਚਾ ਬੀਚਾਰੀ ਰਾਮ। (ਵਿਚਾਰ ਦੁਆਰਾ) 
-ਆਸਾ ੧, ਛੰਤ ੫, ੨੨ (439) 
(4) ਵਿਚਾਰ ਕਰਨ ਵਾਲਾ 
“ਦਇਆ ਦਿਗੰਬਰੁ ਦੇਹ ਬੀਚਾਰੀ। ”? 
-ਆਸਾ ੧, ੨੫, ੩੧ (356) 


“ਭਣਤਿ ਨਾਨਕੁ ਬੂਝੈ ਕੋ ਬੀਚਾਰੀ । (ਵਿਚਾਰਵਾਨ) 


-ਸੋਰ ੧, ੧੨, ੪:੧ (599) 
(5) ਵਿਚਾਰ ਕਰਾਂ, ਸੋਚਾਂ 
“ਕਉਨ ਸੁ ਜਤਨੁ ਉਪਾਉ ਕਿਨੇਹਾ ਸੇਵਾ ਕਉ ਨ ਬੀਚਾਰੀ। ” 
-ਕੇਦਾ ੫, ੫, ੨੧੧ (1120) 
ਬੀਚਾਰੀਅਲੇ -- ਵਿਚਾਰ ਕੇ 
“ਅਕਲਪਤ ਮੁਦਰਾ ਗੁਰ ਗਿਆਨੁ ਬੀਚਾਰੀਅਲੇ ਘਟਿ ਘਟਿ ਸਾਚਾ ਸਰਬ ਜੀਆ। ” 
-ਰਾਮ ੧, ਸਿਗੋ ੨੩੨ (940) 


ਬੀਚਾਰੀਆ --- ਵਿਚਾਰਨ ਵਾਲਾ 
“ਆਪਿ ਕਰਤਾ ਆਪਿ ਭੁਗਤਾ ਆਪਿ ਸਗਲ ਬੀਚਾਰੀਆ। ” 
-ਧਨਾ ੫, ਛੰਤ ੧, ੩:੫ (691) 


ਬੀਚਾਰੀਐ --- (1) ਵਿਚਾਰ ਕਰੀਏ, ਸੋਚੀਏ, ਚਿੰਤਨ ਕਰੀਏ, ਵਿਚਾਰਿਆ 





3145 


“ਏਕੁ ਸਬਦੁ ਬੀਚਾਰੀਐ ਜਾ ਤੁ ਤਾ ਕਿਆ ਹੋਰਿ। ” 
ਇ -ਸਿਰੀ ੧, ੧0, ੧":੨ (17) 
(2) ਵਿਚਾਰੋ, ਧਿਆਨ ਵਿਚ ਲਿਆਵੇ 
“ਅਨਾਥ ਨਿਰਗੁਨਿ ਕਛੁ ਨ ਜਾਨਾ ਮੇਰਾ ਗੁਣੁ ਅਉਗਣੁ ਨ ਬੀਚਾਰੀਐ । ”” 
-ਬਿਹਾ ੫. ਛੰਤ ੬, ੨:੪ (545) 


(1) ਵਿਚਾਰ, ਖਿਆਲ 
“ਭਾਉ ਕਲਮ ਕਰਿ ਚਿਤੁ ਲੇਖਾਰੀ ਗੁਰ ਪੁਛਿ ਲਿਖੁ ਬੀਚਾਰੁ । ” 
-ਸਿਰੀ ੧, ੬, ੧੧੨ (16) 
(2) ਚਿੰਤਨ, ਸੋਚ ਵਿਚਾਰ 
“ਕੇਤੇ ਪੰਡਿਤ ਜੋਤਕੀ ਬੇਦਾ ਕਰਹਿ ਬੀਚਾਰੁ । ? 
-ਸਿਰੀ ੧, ਅਸ ੫, ੭੧ (56) 
“ਆਪੇ ਕੁਦਰਤਿ ਸਾਜਿ ਕੈ ਆਪੇ ਕਰੇ ਬੀਚਾਰੁ । ” 
-ਮਾਝ ੧, ਵਾਰ ੧੨:੧ (143) 
(3) ਭਾਵ ਸਮਝ, ਸੂਝ 
“ਸਰੀਰੁ ਆਰਾਧੈ ਮੋ ਕਉ ਬੀਚਾਰੁ ਦੇਹੁ । ” 
੍‌੍ -ਸਿਰੀ ਰਵਿ, ੧, ੩:੧ (93) 
(4) ਭਾਵ ਗਿਆਨ 
“ਜਨ ਨਾਨਕੁ ਬੋਲੇ ਬੂੁਹਮ ਬੀਚਾਰੁ । ” 
-ਆਸਾ ੫, ੨, ੪੧੧ (370) 
(5) ਭਾਵ ਬਿਆਨ, ਕਥਨ 


“ਤੂੰ ਦਾਨਾਂ ਤੂੰ ਬੀਨਾਂ ਮੈ ਬੀਚਾਰੁ ਕਿਆ ਕਰੀ। ” 


-ਤਿਲੰ ਨਾਮ, ੨, ੩:੧ (727) 
(6) ਸੋਚ, ਵਿਚਾਰ ਕਰ 
“ਮਨ ਪ੍ਰਾਣੀ ਮੁਗਧ ਬੀਚਾਰੁ ਅਹਿ ਨਿਸਿ ਜਪੁ ਧਰਮ ਕਰਮ ਪੂਰੈ ਸਤਿ ਗੁਰੁ ਪਾਈ 
ਹੈ।” 
-ਸਵ ੪, ਨਲ ੨:੫ (1398) 


“ਗਾਵਨਿ ਤੁਧਨੋ ਚਿਤੁ ਗੁਪਤੁ ਲਿਖਿ ਜਾਣਨਿ ਲਿਖਿ ਲਿਖਿ ਧਰਮੁ ਬੀਚਾਰੇ । ? 
-ਆਸਾਂ ੧, ਸੋਦ ੧, ੧੫ (8) 
“ਆਪੁ ਬੀਚਾਰੇ ਸੁ ਗਿਆਨੀ ਹੋਈ। (ਸਮਝੇ) 
-ਗਉ ੧, ੪, ੧":੨ (152) 
“ਜੋ ਜਨ ਪਾਰਬੁਹਮਿ ਅਪਨੇ ਕੀਨੇ ਤਿਨ ਕਾ ਬਾਹੁਰਿ ਕਛੁ ਨ 
ਬੀਚਾਰੇ । ”(ਵਿਚਾਰਦਾ, ਧਿਆਨ ਵਿਚ ਲਿਆਉਂਦਾ) 
-ਟੋਡੀ ੫, ੩0, ੨੧੧ (718) 
“ਅਨਹਦ ਝੁਣਕਾਰੇ ਤਤੁ ਬੀਚਾਰੇ ਸੰਤ ਗੋਸਟਿ ਨਿਤ ਹੋਵੈ । ” 
-ਸੂਹੀ ੫, ਛੰਤ ੯, ੪:੩ (783) 
“ਰਾਮ ਨਾਮਸਾਰ ਭੂਤ ਨਾਨਕ ਤਤੁ ਬੀਚਾਰੇ । (ਸਮਝੇ, ਜਾਣੇ) 
-ਸਾਰ ੫, ੧੩੩, ੨:੪ (1230) 





3146 


ਹੋਰ ਰੂਪ: 
ਬੀਚਾਰੈ- 
“ਜੀਵਤੁ ਮਰੈ ਗੁਰਸਬਦੁ ਬੀਚਾਰੈ ਹਉਮੈ ਮੈਲੁ ਚੁਕਾਵਣਿਆ। ”(ਵਿਚਾਰੇ/ਵਿਚਾਰ 
ਕਰੇ) 
-ਮਾਝ ੩, ਅਸ ੩੨, ੬:੩ (129) 


(1) ਵਿਚਾਰੇ, ਵਿਚਾਰ ਕਰੇ, ਵੇਖੋ “ ਬੀਚਾਰੇ ? 
(2)ਵਿਚਾਰ/ਮਰਜ਼ੀ ਅਨੁਸਾਰ 
“ਆਪਿ ਕਰੈ ਆਪਨ ਬੀਚਾਰੈ । ” 
-ਗਉ ੫. ਸੁਖ ੧੧, ੨੬ (277) 
(1) ਵਿਚਾਰ 
“ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ । ” 
-ਗਉ ੧, ਸੋਹ ੧, ੧:੧ (12) 
(2) ਵਿਚਾਰੋ, ਧਿਆਨ/ਲੇਖੇ ਵਿਚ ਲਿਆਵੋ 
“ਗੁਨੁ ਅਵਗਨੁ ਮੇਰੋ ਕਛੁ ਨ ਬੀਚਾਰੋ। ? 
-ਆਸਾ ੫, 2, ੧੧ (372) 
(3) ਵਿਚਾਰਦਾ ਹੈ 
“ਕੀਤਾ ਵੇਖੈ ਸਾਹਿਬੁ ਆਪਣਾ ਕੁਦਰਤਿ ਕਰੇ ਬੀਚਾਰੋ । ” 
-ਵਡ ੧, ਅਲਾ ੨, ੪:੨ (580) 
(1) ਵਿਚ, ਵਿਚਕਾਰ 
“ਆਸਿ ਪਾਸਿ ਬਿਖੂਆ ਕੇ ਕੁੰਟਾ ਬੀਚਿ ਅੰਮ੍ਰਿਤ ਹੈ ਭਾਈ ਰੇ। ” 
-ਆਸਾ ੫, ੫੬, ੧੧੨ (385) 
ਹੋਰ ਰੂਪ: 


ਬੀਚੁ- 
“ਹਮ ਤੁਮ ਬੀਚੁ ਭਇਓ ਨਹੀ ਕੋਈ । ? 


-ਆਸਾ ਕਬ, ੩੮, ੩੯੧ (484) 
(2) ਵਿਚੇ ਹੀ, ਵਿਚੋਂ 
“ਜਾਇ ਪਹੁਚਹਿ ਖਸਮ ਕਉ ਜਉ ਬੀਚਿ ਨ ਖਾਹੀ ਕਾਂਬ। ”” 
੍‌੍ -ਸਲੋ ਕਬ, ੧੩੪:੨ (1371) 
(3) ਅੰਦਰ 
“ਖਟ ਨੇਮ ਕਰਿ ਕੋਠੜੀ ਬਾਂਧੀ ਬਸਤ੍ਹ ਅਨੂਪੁ ਬੀਚਿ ਪਾਈ। ” 
-ਗਉ ਕਬ, ੭੩, ੧:੧ (339) 


(1) ਵਿਚਕਾਰ, ਵੇਖੋ ਬੀਚਿ (1) 
(2) ਵਿਚੋਲਾਪਣ 
“ਬੀਚੁ ਨ ਕੋਇ ਕਰੇ ਅਕ੍ਰਤਘਣੁ ਵਿਛੁੜਿ ਪਇਆ। ” 
-ਬਿਹਾ ੫, ਛੰਤ ੭, ੩:੧ (546) 
(3) ਵਿਥ 
“ਆਨ ਆਪਨਾ ਕਰਤ ਬੀਚਾਰਾ ਤਉ ਲਾਉ ਬੀਚੁ ਬਿਖਾਈ। ” 





3147 


-ਸੋਰ ੫, ੩, ੧:੨ (609) 


“ਦੇਸੁ ਕਮਾਵਨ ਧਨ ਜੋਰਨ ਕੀ ਮਨਸਾ ਬੀਚੇ ਨਿਕਸੇ ਸਾਸ। ” 

-ਗੂਜ ੫. ੫. ੨:੧ (496) 
ਹੋਰ ਰੂਪ: 
ਬੀਚੈ- 
“ਚਾਲੇ ਥੇ ਹਰਿ ਮਿਲਨ ਕਉ ਬੀਚੈ ਅਟਕਿਓ ਚੀਤੁ । ”” 

-ਸਲੋ ਕਬ, ੯੬੨ (1369) 
(2) ਵਿਚ ਹੀ 
“ਹਰਿ ਹਰਿ ਜਪਤ ਸਰਬ ਸੁਖ ਪਾਏ ਬੀਚੇ ਗੁਸਤ ਉਦਾਸ। ” 

-ਸਾਰ ੫, ੧੨੩, ੧":੧ (1267) 


“ਹਉ ਹਉ ਭੀਤਿ ਭਇਓ ਹੈ ਬੀਚੋ ਸੁਨਤ ਦੇਸਿ ਨਿਕਟਾਇਓ। ”” 
-ਸੋਰ ੫, ੬੧, ੩:੧ (624) 
ਵਿਛੜ ਗਿਆ, ਜੁੱਦਾ ਹੋਇਆ 
“ਜਾ ਕੇ ਸੰਗ ਤੇ ਬੀਛੁਰਾ ਤਾਹੀ ਕੇ ਸੰਗਿ ਲਾਗੁ । ? 
-ਸਲੋ ਕਬ, ੧੨੯੮੨ (1371) 
ਹੋਰ ਰੂਪ: 


ਬੀਛੁਰੇ- 
“ਜੋ ਜੀਅ ਤੁਝ ਤੇ ਬੀਛੁਰੇ ਪਿਆਰੇ ਜਨਮਿ ਮਰਹਿ ਬਿਖੁ ਖਾਇ। ” 
-ਆਸਾ ੫, ਬਿਰ ੨, ੩:੧ (431) 


ਬੀਛੁਰੈ- 
“ਕਬੀਰ ਚਕਈ ਜਉ ਨਿਸਿ ਬੀਛੁਰੈ ਆਇ ਮਿਲੈ ਪਰ ਭਾਤਿ। ” (ਵਿਛੜਦੀ ਹੈ) 
-ਸਲੋ ਕਬ, ੧੨੫੧ (1371) 


-ਧਨਾਂ ੫. ੨੭, ੧":੧ (677) 


-ਗਉਂ ੧, ੫, ੨੨ (152) 


-ਗਉ ੫. ਸੁਖ ੯, ੫:੧ (274) 


-ਰਾਮ ੧, ਓਅੰ ੪੬੧ (936) 





3148 


“ਕਾਲਰਿ ਬੀਜਸਿ ਦੁਰਮਤਿ ਐਸੀ ਨਿਗੁਰੇ ਕੀ ਨੀਸਾਣੀ। ? 
-ਮਥਾ ੧, ਅਸ ੪, ੬:੩ (1275) 


-ਗਉ ੫, ੭੧", ੩:੩ (176) 


“ਆਸਾ ੫, ਅਸ ੧, ੩੯੧ (430) 


“ਨਾਉ ਬੀਜਣ ਲਗਾ ਆਸ ਕਰਿ ਹਰਿ ਬੋਹਲ ਬਖਸ ਜਮਾਇ ਜੀਉ। ” 
-ਸਿਰੀ ੫, ਅਸ ੨੯, ੨:੩ (73) 
ਹੋਰ ਰੂਪ: 
ਬੀਜਣਾ- 
“ਸਚੁ ਖੇਤੀ ਸਚੁ ਬੀਜਣਾ ਸਾਚਾ ਵਾਪਾਰਾ। ” 
-ਵਡ ੩, ਅਸ ੧. ੩੧ (565) 


“ਪੁੰਨ ਦਾਨੁ ਜੋ ਬੀਜਦੇ ਸਭ ਧਰਮ ਰਾਇ ਕੈ ਜਾਈ। ” 
-ਸਲੋ ੩, ੧੯੩ (1414) 


“ਨਿਰਮਲ ਰੂਪ ਅਨੂਪ ਸੁਆਮੀ ਕਰਮ ਭੂਮਿ ਬੀਜਨ ਸੋ ਖਾਵਨ। ” 
-ਟੋਡੀ ੫, ੨੫, ੧:੨ (717) 


“ਕੇਸਾ ਕਾ ਕਰਿ ਬੀਜਨਾ ਸੰਤ ਚਉਰੁ ਢੁਲਾਵਉ । ” 


-ਸੂਹੀ ੫, ੪੨, ੨੧ (745) 


- ਆਸਾਂ ੪, ਛੰਤ ੧੨, ੩੨ (446) 


-- ਬਿਜਵਾਉਦਾ ਹੈ 
“ਬੁਰਾ ਭਲਾ ਦੁਇ ਮਸਤਕਿ ਲੀਖੇ ਪਾਪੁ ਪੁੰਨ ਬੀਜਾਇਦਾ। ”? 





3149 


-ਮਾਰੂ ੧, ਸੋਲਾ ੧੭, ੪:੩ (1038) 


(1) ਬੋਕੇ, ਬੀਜ ਕੇ 
“ਆਪੇ ਬੀਜਿ ਆਪੇ ਹੀ ਖਾਹੁ। ? 
-ਜਪੁ ੧, ੨03੯ (4) 
(2) ਬੀਜੋ- 
“ਨਾਨਕ ਨਾਮੁ ਬੀਜਿ ਮਨ ਅੰਦਰਿ ਸਚੈ ਸਬਦਿ ਸੁਭਾਇ। ”” 
-ਵਡ ੩, ਛੰਤ ੨, ੨:੬ (568) 
“ਇਹੁ ਤਨੁ ਧਰਤੀ ਸਬਦੁ ਬੀਜਿ ਅਪਾਰਾ। ”” 
-ਮਾਰੂ ੩, ਸੋਲਾ ੫, ੧੧:੧ (1048) 


“ਹੁਣਿ ਵਤੈ ਹਰਿ ਨਾਮੁ ਨ ਬੀਜਿਓ ਅਗੈ ਭੁਖਾ ਕਿਆ ਖਾਏ । ” 
-ਆਸਾ ੪, ਛੰਤ ੧੮, ੨:੩ (450) 

ਹੋਰ ਰੂਪ: 
ਬੀਜਿਆ- 
“ਗੁਰ ਸਿਖੀ ਅੰਮ੍ਰਿਤੁ ਬੀਜਿਆ ਤਿਨ ਅੰਮ੍ਰਿਤ ਫਲੁ ਹਰਿ ਪਾਏ। ” (ਬੋਇਆ) 

-ਗਉ ੪, ਵਾਰ ੭ਸ, ੪, ੧:੨ (302) 
“ਫੇਰਿ ਓਹ ਵੇਲਾ ਓਸੁ ਹਥਿ ਨ ਆਵੈ ਓਹੁ ਆਪਣਾ ਬੀਜਿਆ ਆਪੇ 
ਖਾਵੈ । ”(ਬੋਇਆ ਹੋਇਆ) 

-ਗਉ ੪, ਵਾਰ ੮ਸ, ੪, ੧:੬ (306) 


-ਮਾਰੂ ੪, ਸੋਲਾ ੧, ੧੨ (1069) 


“ਕਲਰਿ ਖੇਤੀ ਬੀਜੀਐ ਕਿਉ ਲਾਹਾ ਪਾਵੈ । ”” 


-ਆਸਾ ੧, ਅਸ ੧੫. ੪੯੧ (419) 


“ਇਹੁ ਤਨੁ ਧਰਤੀ ਬੀਜੁ ਕਰਮਾ ਕਰੋ ਸਲਿਲ ਆਪਾਉ ਸਾਰਿੰਗ ਪਾਣੀ। ”” 
-ਸਿਰੀ ੧, ੨੬, ੧:੧ (23) 


“ਚਮਕਾਰ ਬੀਜੁਲ ਤਹੀ । ”” 
-ਸੋਰ ਨਾਮ, ੧, ੩:੨ (657) 


ਹੋਰ ਰੂਪ: 


ਬੀਜੁਲਿ- 
“ਦਹ ਦਿਸ ਚਮਕੈ ਬੀਜੁਲਿ ਮੁਖ ਕਉ ਜੋਹਤੀ । (ਬਿਜਲੀ) 
-ਫੁਨ ੫, ੯:੨ (1362) 





3150 


“ਨਾਮੋ ਬੀਜੇ ਨਾਮੋ ਜੰਮੈ ਨਾਮੋ ਮੰਨਿ ਵਸਾਏ। ”” 
-ਗਉ ੩. ਛੰਤ ੫, ੧:੫ (246) 
ਹੋਰ ਰੂਪ: 
ਬੀਜੈ- 
“ਕੂੜਿ ਕਪਟਿ ਕਿਨੈ ਨ ਪਾਇਓ ਜੋ ਬੀਜੈ ਖਾਵੈ ਸੋਇ। ”(ਬੀਜਦਾ ਹੈ) 
-ਸਿਰੀ ੪, ੬੫, ੩:੩ (40) 
“ਜੈਸੇ ਧਰਤੀ ਸਾਂਧੈ ਬਹੁ ਬਿਧਿ ਬਿਨੁ ਬੀਜੈ ਨਹੀ ਜਾਂਮੇ। (ਬੀਜਿਆਂ) 
-ਸਾਰ ੫, ੧੧, ੨:੧ (1205) 


-ਪ੍ਰਭਾ ੫, ਅਸ ੩, ੩੨ (1348) 


ਪ੍ਰਭੂ (ਗਿਆਨ) ਠ (ਬਿਠਾ) ਲ (ਅੰਗੀਕਾਰ) ਜੋ ਗਿਆਨਹੀਨ ਮਹਾ ਮੂਰਖ ਨੂੰ ਅੰਗੀਕਾਰ 
ਕਰੇ (ਮਹਾਨਕੋਸ਼); (ਇੱਟ) ਬਿਠ ਇਟ ਤੇ ਬੈਠਣ ਵਾਲਾ ਵਿਸ਼ਨੂੰ (ਸ਼ਬਦਾਰਥ) 
“ਪਹਿਲੇ ਬਾਸੁ ਲਈ ਹੈ ਭਵਰਹ ਬੀਠਲ ਭੈਲਾ ਕਾਇ ਕਰਉ। ”? 

-ਆਸਾ ਨਾਮ, ੨, ੨੨ (485) 
ਹੋਰ ਰੂਪ: 
ਬੀਠੁਲਾ- 
“ਤਾਰਿ ਲੈ ਬਾਪ ਬੀਠੁਲਾ। (ਹੇ ਬੀਠਲਾ) 

-ਬਸੰ ਨਾਮ, ੨, ੧":੨ (1196) 


ਬੀਠਲੂ- 
“ਨਾਮੇ ਕੋ ਸੁਆਮੀ ਬੀਠਲੁ ਐਸਾ। ”(ਪ੍ਰਮਾਤਮਾ) 
-ਕਾਨ ਨਾਮ, ੧, ੨:੨ (1318) 
ਬੀਠਲੋ- 
“ਨਾਮੇ ਚੇ ਸੁਆਮੀ ਬੀਠਲੋ ਜਿਨਿ ਤੀਨੈ ਜਰਿਆ। ”” 
-ਗੂਜ ਨਾਮ, ੨, ੩੨ (525) 
“ਕਹੁ ਨਾਨਕ ਹਉਮੈ ਭੀਤਿ ਗੁਰਿ ਖੋਈ ਤਉ ਦਇਆਰੁ ਬੀਠਲੋ ਪਾਇਓ। ”” 
-ਸੋਰ ੫, ੬੧, ੪:੨ (624) 


“ਪਾਰਬ੍ਹਮ ਆਜੋਨੀ ਸੰਭਉ ਸਰਬ ਥਾਨ ਘਟ ਬੀਠਾ। ” 
-ਸਾਰ ੫, ੪੨, ੧੧ (1212) 
“ਮਿਲੁ ਮੇਰੇ ਬੀਠੁਲਾ ਲੈ ਬਾਹੜੀ ਵਲਾਇ। ”? 
-ਸਿਰੀ ਤ੍ਰਿਲੋ, ੨, ੧੪ (92) 
ਬੀਠੁਲਾਇ---- ਬੀਠਲ, ਪਰਮਾਤਮਾ ਵੇਖੋ “ਬੀਠਲ? 
“ਮੇਰੋ ਬਾਪੁ ਮਾਧਉ ਤੂਧਨੁ ਕੇਸੌ ਸਾਂਵੀਲੀਓ ਬੀਠੁਲਾਇ। ”” 





3151 


-ਮਾਲੀ ਨਾਮ, ੨, ੧":੧ (988) 
-ਪ੍ਭਾ ਨਾਮ, ੩, ੨੪੨ (1351) 


“ਕਰਹੁ ਕ੍ਰਿਪਾ ਗੋਪਾਲ ਬੀਠੁਲੇ ਬਿਸਰਿ ਨ ਕਬ ਹੀ ਜਾਇ। ”(ਪ੍ਰਭੂ) 
-ਸਾਰ ੫, ੯੮, ੧":੨ (1223) 
ਬੀਠੁਲੈ- 
“ਕਰੀ ਕ੍ਰਿਪਾ ਦਇਆਲ ਬੀਠੁਲੈ ਸਤਿਗੁਰ ਮੁਝਹਿ ਬਤਾਇਓ। ” (ਵਾਹਿਗੁਰੂ ਨੇ) 
-ਗਉ ੫, ੧੨੩", ੧":੨ (205) 


“ਬੀਣਾ ਸਬਦੁ ਵਜਾਵੈ ਜੋਗੀ ਦਰਸਨਿ ਰੂਪਿ ਅਪਾਰਾ। ” 
-ਆਸਾ ੧, ੮, ੪੧੧ (351) 


-ਸਸ ੫. ੧੩੬ (1355) 


“ਜਿਸੁ ਧੀਰਜੁ ਧੁਰਿ ਧਵਲੁ ਧੁਜਾ ਸੇਤਿ ਬੈਕੁੰਠ ਬੀਣਾ। ? 
-ਸਵ ੩, ੭:੨ (1393) 
(3) ਦ੍ਿਸ਼ਟਾ, ਦੇਖਣ ਵਾਲਾ 
“ਗੁਰ ਅਰਜੁਨੁ ਘਰਿ ਗੁਰ ਰਾਮਦਾਸ ਅਪਰੰਪਰੁ ਬੀਣਾ। ”” 
-ਸਵ ੫, ਕਲ ੩:੪ (1407) 


“ਕਹੈ ਨਾਨਕੁ ਰਾਮੁ ਭਜਿ ਲੈ ਜਾਤੁ ਅਉਸਰੁ ਬੀਤ। ”? 
-ਸੋਰ ੯, ੧, ੨੨ (631) 
(2) ਵਿਤ, ਹਾਲਾਤ 
“ਹਰਿ ਚੰਦਉਰੀ ਬਨ ਹਰਪਾਤ ਰੇ ਇਹੈ ਤੁਹਾਰੋ ਬੀਤ । ” 
-ਧਨਾ ੫, ੯, ੧":੨ (673) 


-ਸਸ ੫, ੪':੪ (1387) 


“ਜੋਬਨ ਬੀਤਿ ਜਰਾ ਰੋਗਿ ਗੁਸਿਓ ਜਮਦੂਤਨ ਡੰਨੁ ਮਿਰਤੁ ਮਰਿਓ ਹੈ । ” 


-ਸਮੁ ੫, ੮":੪ (1388) 





3152 


ਲੰਘਦਾ, ਗੁਜ਼ਰਦਾ 


“ਅਉਸਰੁ ਬੀਤਿਓ ਜਾਤੁ ਹੈ ਕਹਿਓ ਮਾਨ ਲੈ ਮੇਰੋ। ”” 


-ਤਿਥੰ ੯, ੩, ੧":੨ (727) 


-ਆਸਾ ੧, ਅਸ ੪, ੨੩ (413) 


“ਪ੍ਰੀਤਮ ਨਾਥੁ ਸਦਾ ਸਚੁ ਸੰਗੇ ਜਨਮ ਪਰਣ ਗਤਿ ਬੀਤੀ। ”” 
-ਮਾਰੂ ੧, ੧੧, ੧੨ (992) 
“ਸਾਤ ਘੜੀ ਜਬ ਬੀਤੀ ਸੁਣੀ। (ਲੰਘੀ) 
-ਭੈਰ ਨਾਮ, ੧0, ੧੪:੧ (1166) 


ਬੀਤੀਅਨ ---- ਲੰਘ ਗਏ, ਬੀਤ ਗਏ 


-ਸੂਹੀ ੫, 80, ੩੧ (745) 


“ਤਿਸੁ ਸਿਉ ਨ ਲਾਈਐ ਹੀਤੁ ਜਾ ਕੋ ਕਿਛੁ ਨਾਹੀ ਬੀਤੁ ਅੰਤ ਕੀ ਬਾਰ ਓਹੁ ਸੰਗਿ 


ਨ ਚਾਲੈ। 
-ਧਨਾ ੫. ੨੯, ੨੧ (678) 


“ਰਾਗ ਸੁਣਾਇ ਕਹਾਵਹਿ ਬੀਤੇ । (ਭਾਵ ਪਹੁੰਚੇ ਹੋਏ) 
- ਆਸਾ ੧, ਅਸ ੭, ੧:੨ (414) 
“ਜਨਮ ਮਰਣ ਅਨੇਕ ਬੀਤੇ ਪ੍ਰਿਅ ਸੰਗ ਬਿਨੁ ਕਛੁ ਨਹ ਗਤੇ । (ਲੰਘੇ, ਬਤੀਤ ਹੋਏ) 
-ਆਸਾ ੫, ਛੰਤ ੧੪, ੧:੪ (462) 


“ਮਾਰਗਿ ਮੋਤੀ ਬੀਥਰੇ ਅੰਧਾ ਨਿਕਸਿਓ ਆਇ। ” 
-ਸਲੋ ਕਬ, ੧੧੪:੧ (1370) 


-ਆਸਾ ੫, ੧੧, ੧੨ (393) 
ਵਿੱਧਾ, ਵਿੰਨ੍ਹਿਆ 
“ਹਰਿ ਰਸਿ ਬੀਧਾ ਹਰਿ ਮਨੁ ਪਿਆਰਾ ਮਨੁ ਹਰਿ ਰਸਿ ਨਾਮਿ ਝੋਲੇ ਰਾਮ।”? 
-ਬਿਹਾ ੪, ਛੰਤ ੧, ੧੨ (538) 
“ਬੀਧਾ ਪੰਚ ਬਟਵਾਰਈ ਉਪਜਿਓ ਮਹਾ ਖੇਦੁ । (ਭਾਵ ਰਲਿਆ ਮਿਲਿਆ) 
-ਬਿਲਾ ੫, ੫੮, ੩:੨ (8150 





3153 


“ਨਵਲ ਨਵਤਨ ਚਤੁਰ ਸੁੰਦਰ ਮਨੁ ਨਾਨਕ ਤਿਸੁ ਸੰਗਿ ਬੀਧਿ। ”(ਵਿੰਨਿਆ ਗਿਆ 
ਹੈ) 

-ਮਾਰੂ ੫. ੨੬, ੨੨ (1006) 
ਬੀਧੇ- 
“ਚਰਨ ਕਮਲ ਪ੍ਰੇਮ ਭਗਤੀ ਬੀਧੇ । ”(ਵਿੰਨ੍ਹੇ ਹੋਏ) 

-ਗਉ ੫. ੧੬੩, ੧":੨ (198) 
ਬੀਧੋ- 
“ਅੰਚਲਾ ਗਹਾਇਓ ਜਹਿ ਅਪੁਨੇ ਕਉ ਮਨ ਬੀਧੋ ਪ੍ਰੇਮ ਕੀ ਖੋਰੀ। ? 

-ਨਟ ੫. ੬, ੧:੧ (979) 


-ਬਸੰ ੧, ਅਸ ੨, ੩:੪ (1188) 


ਕੈਸੇ ਅੰਤੁ ਲਹਾ। ”” 
“ਸਿਰੀ ੧, ੩੧, ੧੪੧ (25) 
“ਆਪੇ ਦਾਨਾ ਆਪੇ ਬੀਨਾ ਪੂਰੈ ਭਾਗਿ ਸਮਾਏ। ” 
-ਰਾਮ ੧, ਸਿਗੋ ੫੮:੬ (944) 


“ਤੂੰ ਦਾਨਾਂ ਤੂੰ ਬੀਨਾਂ ਮੈ ਬੀਚਾਰੁ ਕਿਆ ਕਰੀ। ”(ਦ੍ਰਿਸ਼ਟਾ) 
-ਤਿਲੰ ਨਾਮ, ੨, ੩:੧ (727) 


(2) ਵੇਖਿਆ 
“ਤ੍ਰਿਸਨਾ ਰਾਚਿ ਤਤੁ ਨਹੀ ਬੀਨਾ। ” 
-ਗਉ ੧, ਅਸ ੧੧, ੩:੩ (225) 
(3) ਸਿਆਣਾ, ਸਮਝਵਾਲਾ 
“ਨਾ ਕੋ ਪੜਿਆ ਪੰਡਿਤੁ ਬੀਨਾ ਨਾ ਕੋ ਮੁਰਖੁ ਮੰਦਾ। ? 
੍‌੍ -ਆਸਾ ੧, ੩੬, ੪:੧ (359) 
“ਜੇ ਤੂੰ ਪੜਿਆ ਪੰਡਿਤੁ ਬੀਨਾ ਦੁਇ ਅਖਰ ਦੁਇ ਨਾਵਾ। ” 
੍‌੍ -ਬਸੰ ੧, ੧0, ੩:੨ (1171) 
(4) ਵੀਣਾ 
“ਨਿਤ ਬਾਜੇ ਅਨਹਤ ਬੀਨਾ। ” 
-ਸੋਰ ੫, ੫੫, ੧":੨ (622) 


(1) ਸਿਆਣੇ (ਹਰੀ) 
“ਲਈਅਨਿ ਖਰੇ ਪਰਖਿ ਦਰਿ ਬੀਨਾਈਐ। ” 
-ਮਾਝ ੧, ਵਾਰ ੧੭:੭ (146) 
(2) ਬੀਨਾਈ ਨਜ਼ਰ 
“ਤੂ ਦੇਖਹਿ ਥਾਪਿ ਉਥਾਪਿ ਦਰਿ ਬੀਨਾਈਐ। ” 
-ਸੂਹੀ ੧, ਅਸ ੪, ੩੨ (752) 





3154 


-ਬਿਹਾ ੪, ਵਾਰ ੧੯:੧ (556) 


-ਬਸੰ ੧, ਅਸ ੨, ੩:੨ (1188) 


-ਬਿਲਾ ੧, ਥਿਤੀ ੧੩:੪ (840) 


“ਕੁੜ ਮੀਆ ਕੁੜੁ ਬੀਬੀ ਖਪਿ ਹੋਏ ਖਾਰੁ। ? 
੍‌੍ ੍‌੍ -ਆਸਾ ੧, ਵਾਰ ੧0ਸ, ੧, ੧:੫ (468) 
ਫਾ- (ਬੀਬੀ = ਕੁਲੀਨ ਨਾਰੀ) ਇਸਤ੍ਰੀਆਂ ਲਈ 
(2) ਸਤਿਕਾਰ ਬੋਧਿਕ ਸ਼ਬਦ 
“ਪਾਸਿ ਬੈਠੀ ਬੀਬੀ ਕਵਲਾ ਦਾਸੀ। ”? 
-ਆਸਾ ਕਬ, ੧੩, ੨੨ (478) 


ਦੂਜਾ, ਦੂਸਰਾ 
“ਨਾਨਕ ਸਚਾ ਏਕੁ ਦਰੁ ਬੀਭਾ ਪਰਹਰਿ ਆਹਿ। ”” 


-ਸਲੋ ੩, ੭੧੨ (1413) 


(1) ਹੇ ਵੀਰ, ਹੇ ਭਰਾ ! ਹੇ ਭਾਈ ! 
“ਰਾਮ ਰਸਾਇਣੁ ਪੀਵਤ ਬੀਰ । ” 

-ਗਉ ੫, ੧੬੧, ੧:੧ (196) 
ਹੋਰ ਰੂਪ: 


ਬੀਰਾ- 
“ਜਬ ਲੇਖਾ ਦੇਵਹਿ ਬੀਰਾ ਤਉ ਪੜਿਆ। ” (ਹੇ ਵੀਰ) 
-ਆਸਾਂ ੧, ਪਟੀ ੧":੨ (432) 


(2) ਬਹਾਦਰ 
“ਭੁਜਬਲ ਬੀਰ ਬੁਹਮ ਸੁਖ ਸਾਗਰ ਗਰਤ ਪਰਤ ਗਹਿ ਲੇਹੁ ਅੰਗੁਰੀਆਂ। ”(ਪ੍ਰਮਾਤਮਾ 
ਨੂੰ ਭੁਜ ਬਲ ਬੀਰ ਕਿਹਾ ਹੈ) 
-ਗਉ ੫, ੧੧੫", ੧":੧ (203) 
“ਜਿਨ ਜਾਨਿਆ ਸੇਦੀ ਤਰੇ ਸੇ ਸੂਰੇ ਸੇ ਬੀਰ। ” 
-ਰਾਮ ੫, ਰੁਤੀ ੮, ੨ਸ:੧ (929) 


“ਬੀਰਾ ਅਪਨ ਬੁਰਾ ਮਿਟਾਵੈ। ” (ਬਹਾਦਰ) 
-ਗਉ ੫, ਬਾਅ ੩੯੩ (258) 





3155 


(3) ਭਰਾ, ਵੀਰ 
“ਮੇਰੇ ਹਰਿ ਪ੍ਰੀਤਮ ਕੀ ਕੋਈ ਬਾਤ ਸੁਨਾਂਵੈ ਸੋ ਭਾਈ ਸੋ ਮੇਰਾ ਬੀਰ। ? 
(ਮਹਾਨ ਕੋਸ਼ ਅਰਥ ਮਿਤਰ ਕਰਦਾ ਹੈ) 
-ਗੋਡ ੪, ੬, ੨:੧ (862) 


“ਮੇਰਾ ਪਿਤਾ ਮਾਤਾ ਹਰਿ ਨਾਮੁ ਹੈ ਹਰਿ ਬੰਧ ਪੁ ਬੀਰਾ। (ਭਰਾ) 
-ਗਉਂ ੩, ੩੭, ੪:੩ (163) 


“ਟੇਢੀ ਪਾਗ ਟੇਖੇ ਚਲੇ ਲਾਗੇ ਬੀਰੇ ਖਾਨ । ” 
-ਕੇਦਾ ਕਬ, ੫, ੧:੧ (1124) 


-ਤਿਲੰ ੪, ਅਸ ੨, ੧੩੯੧ (726) 


“ਮਿਲਿ ਸਤਸੰਗਤਿ ਪਰਮਪਦੁ ਪਾਇਆ ਮੈ ਹਿਰਡ ਪਲਾਸ ਸੰਗਿ ਹਰਿ ਬੁਹੀਆ। ” 
-ਬਿਲਾ ੪, ਅਸ ੨, ੧੨ (834) 


“ਅੰਧਾ ਕਿਸ ਨੋ ਬ੍ਰਕਿ ਸੁਣਾਵੈ । ” 

-ਮਾਝ ੧, ਵਾਰ ੧੯ਸ, ੧, ੨:੯ (1286) 
ਦੂਹਾ ਹੱਥਾਂ ਨੂੰ ਇਕੱਠਾ ਕਰਨ ਨਾਲ ਬਣਿਆ ਟੋਇਆ ਜਿਸ ਵਿਚ ਭਰ ਕੇ ਕੋਈ ਵਸਤ 
ਲਈ ਦਿਤੀ ਜਾਂਦੀ ਹੈ 
“ਫਰੀਦਾ ਜੇ ਜਾਣਾ ਤਿਲ ਥੋੜੜੇ ਸਮਲਿ ਬੁਕੁ ਭਰੀ। ? 

-ਸਲੋ ਫਰ, ੪:੧ (1378) 


(ਫਾ. ਬਿਗੋ) ਆਖ, ਕਹੁ, ਕਥਨ ਕਰ 
“ਬੁਗੋ ਨਾਨਕ ਅਰਦਾਸਿ ਪੇਸਿ ਦਰਵੇਸ ਬੰਦਾਹ। ? 
-ਤਿਲੰ ੫. ੧, ੪੨ (723) 


ਹੋਰ ਰੂਪ: 
ਬੁਗੋਇ- 
“ਮੁਕਾਮੁ ਓਹੀ ਏਕੁ ਹੈ ਨਾਨਕਾ ਸਚੁ ਬੁਗੋਇ । (ਆਖ, ਕਹੋ) 
-ਸਿਰੀ ੧, ਅਸ ੧੭, ੮:੨ (64) 


ਬੁਗੋਈ- 
“ਦ੍ਰਾਰਿਕਾ ਨਗਰੀ ਰਾਸਿ ਬੁਗੋਈ। ” (ਆਖੀ', ਦਸੀ) 
-ਤਿਲੰ ਨਾਮ, ੩, ੧:੨ (727) 
ਬੁਗੋਯਦ- 
“ਨਾਨਕ ਬੁਗੋਯਦ ਜਨੁ ਤੁਰਾ ਤੇਰੇ ਚਾਕਰਾਂ ਪਾ ਖਾਕ । ”” 





3156 


-ਤਿਲੰ ੧, ੧, ੪2੨ (721) 


ਕਿਸੇ ਮੋਰੀ ਆਦਿ ਨੂੰ ਬੰਦ ਕਰਨ ਲਈ ਵਰਤੇ ਜਾਣ ਵਾਲਾ ਕਪੜਾ ਲਕੜ ਦਾ ਗੁਲਾ, 
ਡਾਟ ਜਾਂ ਕਾਕ 
“ਕੰਨੀ ਬੁਜੇ ਦੇ ਰਹਾਂ ਕਿਤੀ ਵਗੇ ਪਉਣੁ । ” 

-ਸਲੋ ਫਰ, ੮੮੨ (1382) 


(1) ਬੁੱਝ ਗਈ 
“ਹਉਮੈ ਤ੍ਰਿਸਨਾ ਸਭ ਅਗਨਿ ਬੁਝਈ। ” 
-ਗਉਂ ੩, ਅਸ ੮, ੭:੨ (233) 
“ਡੇਖੀ ਅਗਨਿ ਨ ਬੁਝਈ ਚਿੰਤਾ ਹੈ ਮਨ ਮਾਹਿ।” 
-ਵਡ ੪, ਵਾਰ ੬ਸ, ੩, ੨:੧ (588) 
(2) ਸਮਝਦਾ, ਜਾਣਦਾ 
“ਹਰਿ ਕਾ ਨਾਮੁ ਨ ਬੁਝਈ ਅੰਤਿ ਗਇਆ ਪਛੁਤਾਇ। ” 
-ਗੂਜ ੩, ੮, ੩:੨ (491) 
(3) ਤ੍ਰਿਪਤ ਹੋਣਾ 
“ਤ੍ਰਿਸਨਾ ਕਦੇ ਨ ਬੁਝਈ ਦੁਬਿਧਾ ਹੋਇ ਖੁਆਰੁ । ” 
-ਸੋਰ ੪, ਵਾਰ ੧੭ਸ, ੩, ੨:੩ (649) 


ਬੁਝਈਆ ---- ਬੁਝਾਈ ਹੈ 
“ਗੁਰਮਤਿ ਨਾਮੁ ਅੰਮ੍ਰਿਤ ਜਲੁ ਪਾਇਆ ਅਗਨਿ ਬਝੀ ਗੁਰ ਸਬਦਿ ਬੁਝਈਆ। ” 
-ਬਿਲਾ ੪, ਅਸ ੬, ੪:੩ (834) 


“ਨਾਨਕ ਜਿਸੁ ਬੁਝਾਏ ਸੁ ਬੁਝਸੀ ਹਰਿ ਪਾਇਆ ਗੁਰਮੁਖਿ ਘਾਲਿ। ” 
-ਸੋਰ ੪, ਵਾਰ ੮ਸ, ੩, ੧:੬ (645) 


“ਸੁਣਿ ਸੁਣਿ ਗੰਢਣੁ ਗੰਢੀਐ ਲਿਖਿ ਪੜਿ ਬੁਝਹਿ ਭਾਰੁ । ” 

-ਸਿਰੀ ੧, ੧੭, ੨:੧ (20) 
“ਭੂਮ ਕੇ ਮੋਹੇ ਨਹ ਬੁਝਹਿ ਸੋ ਪ੍ਰਭੁ ਸਦਹੂ ਸੰਗ। "(ਜਾਣ ਦੇ, ਸਮਝਦੇ) 

-ਗਉ ੫. ਬਾਅ ੯:੬ (252) 
(2) ਬੁਝ ਜਾਣ,ਮਿਟ ਜਾਣ ਭਾਵ ਭੁਲ ਜਾਣ 
“ਮਹਾ ਕਲੋਲ ਬੁਝਹਿ ਮਾਇਆ ਕੇ ਕਰਿ ਕਿਰਪਾ ਮੇਰੇ ਦੀਨ ਦਇਆਲ। ” 

-ਧਨਾ ੫, ੫੧, ੧:੧ (683) 


“ਸੁਣਿ ਸਾਸਤ ਤੂੰ ਨ ਬੁਝਹੀ ਤਾ ਫਿਰਹਿ ਬਾਰੋ ਬਾਰ। ” 


-ਗੁੂਜ ੩, ੯, ੪:੧ (492) 
ਬੁਝਹੀਅਉ --- ਸਮਝਾਓ, ਦਸੋ 


“ਬਰਨੁ ਦੀਸੈ ਚਿਹਨੁ ਨ ਲਖੀਐ ਸੁਹਾਗਨਿ ਸਾਤਿ ਬੁਝਹੀ ਅਉ। ”? 
-ਜੈਤ ੫, ੨, ੧:੨ (700) 





ਵੀ 


ਅਗਿਆਨ) 


-ਆਸਾ ੩, ਅਸ ੩੨. ੩੯੧ (427) 


ਸਮਝਣਾ/ਜਾਣਣਾ, ਸਮਝ ਆਉਂਦੀ ਹੈ, ਬੋਧ ਹੁੰਦਾ ਹੈ 
“ਨਾਨਕ ਬੁਝਣੁ ਪੂਰੈ ਭਾਗਿ। ” 
-ਆਸਾ ੧, ਵਾਰ ੩ਸ, ੧, ੧:੧੬ (464) 


“ਮਾਨ ਮੋਹੁ ਨ ਬੁਝਤ ਤ੍ਰਿਸਨਾ ਕਾਲ ਗੁਸ ਸੰਸਾਰ। ? 
-ਸਾਰ ੫, ੧੨੯, ੧":੨ (1229) 
ਜਾਣਦਾ ਹੈ, ਬੁੱਝਦਾ ਹੈ 
“ਬਸੰਤਿ ਸਾਧ ਰਿਦਯੰ ਅਚੁਤ ਬੁਝੰਤਿ ਨਾਨਕ ਬਡਭਾਗੀਆ। ” 
-ਸਸ ੫, ੫੭੧੬ (1359) 
ਬੁਝੰਤੀਆ ---- ਤ੍ਰਿਪਤ ਹੋ ਗਈ, ਮਿਟ ਗਈ 
“ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤਿਖਾ ਬੁਝੰਤੀਆ। ” 
-ਜੈਤ ਮ: ੫, ਛੰਤ ੧, ੧:੬ (703) 


“ਆਰੂੜਤੇ ਅਸੂ ਰਥ ਨਾਗਹ ਬੁਝੰਤੇ ਪ੍ਰਭ ਮਾਰਗਹ। ”” 
-ਸਸ ੫, ੨੯:੩ (1356) 
ਬੁਝਨਹਾਰ---- ਸਮਝਣ ਵਾਲਾ, ਜਾਣਨ ਵਾਲਾ, ਭਾਵ ਗਿਆਨ ਵਾਲਾ 
“ਬੁਝਨਹਾਰ ਕਉ ਸਤਿ ਸਭ ਹੋਇ। ”? 
-ਗਉ ੫. ਸੁਖ ੧੭, ੧:੯ (285) 


“ਚੀਜ ਕਰਨਿ ਮਨਿ ਭਾਵ ਦੇ ਹਰਿ ਬੁਝਨਿ ਨਾਹੀ ਹਾਰਿਆ। ? 
-ਆਸਾ ੧, ਵਾਰ ੧੭:੩ (472) 


ਹੋਰ ਰੂਪ: 
ਬੁਝਨੀ- 
“ਬਾਣੀ ਸੁਰਤਿ ਨ ਬੁਝਨੀ ਸਬਦਿ ਨ ਕਰਹਿ ਪ੍ਗਾਸ । (ਸਮਝਦੇ) 
-ਸਲੋ ੩, ੨੧੨ (1415) 


ਬੁਝਨ੍- 
“ਇਕਿ ਮੂਲੁ ਨ ਬੁਝਨਿ੍‌ ਆਪਣਾ ਅਣ ਹੋਦਾ ਆਪੁ ਗਣਾਇਦੇ। ” 
-ਆਸਾ ੧, ਵਾਰ ੯:੩ (468) 





3158 


“ਆਪਿ ਨ ਬੁਝਾ ਲੋਕ ਬੁਝਾਈ ਐਸਾ ਆਗੂ ਹੋਵਾਂ। ” 
-ਮਾਝ ੧, ਵਾਰ ੬ਸ, ੧, ੨:੩ (140) 


“ਸਤਿਗੁਰੁ ਮਨ ਕਾਮਨਾ ਤੀਰਥੁ ਹੈ ਜਿਸ ਨੋ ਦੇਇ ਬੁਝਾਇ। ”? 
-ਸਿਰੀ ੩, ੩੪, ੧:੨ (26) 
ਹੋਰ ਰੂਪ: 
ਬੁਝਾਇਓ- 
“ਮੋ ਕਉ ਸਤਿਗੁਰ ਸਬਦਿ ਬੁਝਾਦਿਓ। ” (ਸਮਝਾਦਿਆ) 
-ਗਉ ੫, ੧੩੨, ੧":੨ (208) 
ਬੁਝਾਇਓਨ- 
“ਇਕਨਾ ਸਚੁ ਬੁਝਾਇਓਨ ਤਿਨਾ ਅਤੁਟ ਭੰਡਾਰ ਦੇਵਾਇਆ। (ਸਮਝਾਇਆ) 
-ਸਿਰੀ ੪, ਵਾਰ ੫:੪ (85) 
ਬੁਝਾਇਆ- 
“£ਦੀਖਿਆ ਆਖਿ ਬੁਝਾਇਆ ਸਿਫਤੀ ਸਚਿ ਸਮੇਉ । (ਸਮਝਾਇਆ) 
-ਮਾਝ ੧, ਵਾਰ ੨੭ਸ, ੨, ੧੧ (150) 
ਬੁਝਾਇਸੀ - 
“ਸੋ ਬੂਝੈ ਜਿਸੁ ਆਪਿ ਬੁਝਾਇਸੀ ਜਿਸੁ ਸਤਿਗੁਰੁ ਪੁਰਖੁ ਪ੍ਰਭੁ ਸਉਲਾ। ” 
ਬੁਝਾਇਹਿ - 
“ਜਿਸੁ ਬੁਝਾਇਹਿ ਸੋ ਬੁਝਸੀ ਸਚਿਆ ਕਿਆ ਜੰਤ ਵਿਚਾਰੀ। ? 
-ਸੂਹੀ ੩, ਵਾਰ ੮:੫ (788) 
(2) ਬੁਲਾਵੇ, ਖਤਮ ਕਰੇ, ਤ੍ਰਿਪਤ ਕਰੇ 
“ਮਨੁ ਤਨੁ ਸੀਤਲੁ ਸਾਂਤਿ ਹੋਇ ਤ੍ਰਿਸਨਾ ਅਗਨਿ ਬੁਝਾਇ। ”? 
-ਵਡ ੪, ਵਾਰ ੬ਸ, ੩, ੨:੪ (588) 
“ਗੜ ਲੀਤਾ ਘਟੁ ਲੁਟਿਆ ਦੀਵੜੇ ਗਇਆ ਬੁਝਾਇ। ” (ਗੁਲ ਕਰ ਗਿਆ) 
-ਸਲੋ ਫਰ, ੪੮:੨ (1380) 


“ਰਾਮ ਉਦਕਿ ਤਨੁ ਜਲਤ ਬੁਝਾਇਆ। ” (ਸ਼ਾਤ ਕੀਤਾ) 
-ਗਉ ਕਬ, ੧, ੧":੨ (323) 


“ਪਾਣੀ ਮਰੈ ਨ ਬੁਝਾਇਆ ਜਾਇ। ” 
“ਐਸਾ ਦੀਵਾ ਨੀਰਿ ਤਰਾਇ। (ਗੁਲ ਹੋਵੇ, ਬੁੱਝ ਸਕੇ) 
-ਰਾਮ ੧, 2, ੩:੪੧੫ (878) 
ਬੁਝਾਇਹਿ- 
“ਜਿਸੁ ਬੁਝਾਇਹਿ ਅਗਨਿ ਆਪਿ ਸੋ ਨਾਮ ਧਿਆਏ । ”(ਬੁਝਾ ਦਿੰਦਾ ਮਿਟਾ ਦਿੰਦਾ) 
-ਰਾਮ ੫, ਵਾਰ ੨੧੨ (966) 
ਬੁਝਾਇਹੁ- 





ਇਉ 


“ਦੂਜਾ ਤਿਸੁ ਨ ਬੁਝਾਇਹੁ ਪਾਰਬ੍ਰਹਮ ਨਾਮੁ ਦੇਹੁ ਆਧਾਰੁ । (ਸਮਝਾਓ ਇਥੇ ਭਾਵ 
ਆਸਰਾ/ਟੇਕ ਦਿਓ) 


-ਰਾਮ ੫. ਵਾਰ ੧0ਸ, ੫. ੧:੧ (962) 
ਬੁਝਾਇਦਾ- 
“ਸਰਬ ਕਲਾ ਲੇ ਆਪੇ ਰਹਿਆ ਗੁਰ ਮੁਖਿ ਕਿਸੈ ਬੁਝਾਇਦਾ। ” 
-ਮਾਰੂ ੧, ਸੋਲਾ ੧੬, ੫:੩ (1036) 


“ਗੁਰਾ ਇਕ ਦੇਹਿ ਬੁਝਾਈ। ” 
-ਜਪੁ ੧, ੫:੧0 (2) 
“ਤੇਰੇ ਗੁਣ ਗਾਵਾ ਦੇਹਿ ਬੁਝਾਈ। ” (ਸਮਝਾ ਦੇਓ, ਐਸੀ ਮਤ ਦਿਓ) 
-ਬਿਲਾ ੧, ੧, ੧੧ (995) 
(2) ਸਮਝਾਵਾ 
“ਆਪਿ ਨ ਬੁਝਾ ਲੋਕ ਬੁਝਾਈ ਐਸਾ ਆਗੂ ਹੋਵਾਂ। ” 
-ਮਾਝ ੧, ਵਾਰ ੬ਸ, ੨, ੨੩ (140) 
“ਕਹਿ ਕਬੀਰ ਗੁਰਿ ਭਲੀ ਬੁਝਾਈ ਕੀਟੀ ਹੋਇ ਕੈ ਖਾਇ।” 
-ਸਲੋ ਕਬ, ੨੩੮੨ (1377) 
(4) ਮਿਟਾ ਦਿੱਤੀ,ਸ਼ਾਂਤ ਕਰ ਦਿਤੀ 
“ਸਿਮਰਿ ਸਿਮਰਿ ਸਭ ਤਪਤਿ ਬੁਝਾਈ। ”” 
-ਗਉ ੫, ੧੨੬, ੧":੨ (191) 


ਬੁਝਈਐ ---- (1) ਸ਼ਾਂਤ ਕਰੀਏ, ਤ੍ਰਿਪਤ ਕਰੀਏ, ਖਤਮ ਕਰੀਏ 
“ਤਨ ਮਹਿ ਤ੍ਰਿਸਨਾ ਅਗਿ ਸਬਦਿ ਬੁਝਾਈਐ। ” 
-ਮਾਝ ੧, ਵਾਰ ੧੯੮ (147) 
(2) ਸਮਝਾਈ, ਦਸੀ 
“ਨਾਨਕ ਸਹਜਿ ਮਿਲੇ ਜਗ ਜੀਵਨ ਸਤਿਗੁਰ ਬੂਝ ਬੁਝਾਈਐ। ”” 
-ਆਸਾ ੧, ਛੰਤ ੨, ੨:੬ (436) 


(1) ਸਮਝਾਏ, ਦਸੇ, ਬੋਧ ਕਰਾਏ, ਸੋਝੀ ਦੇਵੇ 
“ਆਪਿ ਬੁਝਾਏ ਸੋਈ ਬੂਝੈ । ” 
-ਮਾਝ ੧, ਵਾਰ ੨੭ਸ, ੧, ੨੧੧ (150) 
“ਜਿਸਹਿ ਬੁਝਾਏ ਤਿਸੁ ਨਾਮੁ ਲੈਨਾ। ” (ਸੋਝੀ ਦੇਵੇ) 
-ਸੂਹੀ ੫, ੮, ੪":੨(738) 
(2) ਸ਼ਾਂਤ ਕਰੇ, ਤ੍ਰਿਪਤ ਕਰੇ, ਮੁਕਾਏ 
“ਗੁਰਿ ਮਿਲਿਐ ਤ੍ਰਿਸਨਾ ਅਗਨਿ ਬੁਝਾਏ । ” 
-ਗਉ ੩, ੨੨, ੨:੧ (158) 
(3) ਦੂਰ ਰੇ, ਮਿਟਾਏ 
“ਨਿਰਭਉ ਭਏ ਖਸਮ ਰੰਗਿ ਰਾਤੇ ਜਮ ਕੀ ਤ੍ਰਾਸ ਬੁਝਾਏ । ? 
-ਵਡ ੫. ਛੰਤ ੧, ੩:੫ (577) 





3160 


-ਮਾਰੂ ੩, ਸੋਲਾ ੧੩, ੫:੩ (1056) 


“ਤੂ ਕਰਹਿ ਸੁ ਸਚੇ ਭਲਾ ਹੈ ਗੁਰ ਸਬਦਿ ਬੁਝਾਹੀ। ” 
-ਗਉ ੪, ਵਾਰ ੪:੨ (301) 


(1) ਮਿਟਾਈ, ਤ੍ਰਿਪਤ ਕੀਤੀ 
“ਰਾਮ ਉਦਕਿ ਮੇਰੀ ਤਿਖਾ ਬੁਝਾਨੀ। ” 
-ਗਉ ਕਬ, ੧, ੪:੨ (323) 
(2) ਸ਼ਾਂਤ ਕਰਨੀ, ਗੁਲ ਕਰਨੀ 
“ਦਿਨੀ ਅਰੁ ਸੂਰੁ ਅਗਨਿ ਬੁਝਾਨੀ ਸਿਵ ਚਰਿਓ ਚੰਦੁ ਚੰਦਾਕੀ। ” 
-ਧਨਾ ੪, ੬, ੩:੨ (668) 


% 


“ਦੇਇ ਬੁਝਾਰਤ ਸਾਰਤਾ ਸੇ ਅਖੀ ਡਿਠੜਿਆ। ” 


-ਗਉ ੫, ੧੬੯”, ੩:੧ (218) 
ਹੋਰ ਰੂਪ: 
ਬੁਝਾਰਤਿ- 
“ਕਹਾ ਬੁਝਾਰਤਿ ਬੂਝੈ ਡੋਰਾ। (ਇਸ਼ਾਰੇ ਮਾਤਰ ਕੀਤੀ ਗਲ) 
-ਗਉ ੫. ਸੁਖ ੪, ੬:੩ (267) 
ਬੁਝਾਈ, ਤ੍ਰਿਪਤ ਕੀਤੀ 
“ਨਾਮ ਦ੍ਰਿੜ ਗੁਰਿ ਮਨ ਮਹਿ ਦੀਆ ਮੋਰੀ ਤਿਸਾ ਬੁਝਾਰੀ। ” 
-ਆਸਾ ੫, ੧੨੨, ੨੨ (401) 


“ਉਆ ਰਸ ਮਹਿ ਸਾਂਤਿ ਤ੍ਰਿਪਤਿ ਹੋਇ ਬਿਖੈ ਜਲਨਿ ਬੁਝਾਵਉ। ”? 

-ਬਿਲਾ ੫, ੫੧, ੨੨ (813) 

ਬੁਝਾਵਹਿ ---- ਸਮਝਾ ਦਿੰਦਾ ਹੈ 

“ਇਕਨਾ ਸਤਿਗੁਰੁ ਮੇਲਿ ਤੂੰ ਬੁਝਾਵਹਿ ਇਕਿ ਮਨਮੁਖਿ ਕਰਹਿ ਸਿਰੋਵੈ। ” 

-ਸੂਹੀ ੪, ੧੫, ੩:੨ (736) 
ਹੋਰ ਰੂਪ: 
ਬੁਝਾਵਹੁ- 
“ਮਨ ਕੇ ਅੰਧੇ ਆਪਿ ਨ ਬੂਝਹੁ ਕਾਹਿ ਬੁਝਾਵਹੁ ਭਾਈ। ” (ਸਮਝਾਉਂਦੇ ਹੈ) 

-ਮਾਰੂ ਕਬ, ੧, ੩:੧ (1103) 
ਬੁਝਾਵਹੇ- 
“ਸਾਚੋ ਪਛਾਣਾ ਤਾਮਿ ਤੇਰਾ ਜਾਮਿ ਆਪਿ ਬੁਝਾਵਹੇ। ” (ਸਮਝਾ ਦੇਵੇ) 

-ਵਡ ੧, ਛੰਤ ੨, ੬:੪ (567) 
(1) ਸਮਝਾਂਦਾ ਹੈ, ਲਖਾਉਂਦਾ ਹੈ, ਬੋਧ ਕਰਾਉਂਦਾ ਹੈ 
“ਸਦਾ ਸਦਾ ਸਚੇ ਤੇਰੀ ਸਰਣਾਈ ਤੂੰ ਆਪੇ ਸਚੁ ਬੁਝਾਵਣਿਆ। ” 





3161 


-ਮਾਝ ੩, ਅਸ ੪, ੭:੩ (11) 
(2) ਤ੍ਰਿਪਤ ਕਰਨੀ, ਸ਼ਾਂਤੀ ਕਰਨੀ, ਮੇਟਨੀ 
“ਅੰਮ੍ਰਿਤੁ ਪੀ ਸਦਾ ਤ੍ਰਿਪਤਾਸੇ ਕਰਿ ਕਿਰਪਾ ਤ੍ਰਿਸਨਾ ਬੁਝਾਵਣਿਆ। ”” 
-ਮਾਝ ੩, ਅਸ ੧੭, ੧:੩ (119) 


ਲਖਾਉਂਦਾ, ਅਨੁਭਵ ਕਰਾਉਂਦਾ 
“ਕਿਸੈ ਦੂਰਿ ਜਨਾਵਤ ਕਿਸੈ ਬੁਝਾਵਤ ਨੇਰਾ। ” 


-ਗਉ ੫. ਸੁਖ ੫, ੮:੪ (269) 


(1) ਤ੍ਰਿਪਤ ਕਰੇ, ਸ਼ਾਂਤ ਕਰੇ ਮੁਕਾਵੇ 
“ਅਨਿਕ ਮਾਇਆ ਰੰਗ ਤਿਖ ਨ ਬੁਝਾਵੈ । ”” 
-ਗਵੁ ੫, ਸੁਖ ੨; ੨੭੫ (264) 
“ਗੁਰ ਹਿਵ ਸੀਤਲੁ ਅਗਨਿ ਬੁਝਾਵੈ। ” (ਗੁਲ ਕਰੇ, ਖਤਮ ਕਰੇ) 
-ਆਸਾ ੧, ਅਸ ੧, ੪੧ (411) 
(2) ਸਮਝਾਵੇ, ਲਖਾਵੇ, ਦਸੇ, ਬੋਧ ਕਰਾਵੇ 
“ਆਪਿ ਨ ਬੂਝੈ ਲੋਕ ਬੁਝਾਵੈ । ” 
-ਬਿਲਾ ੩, ਅਸ ੧, ੩:੧! (832) 
(1) ਸਮਝ ਕੇ, ਲਖ ਕੇ, ਜਾਣ ਕੇ 
“ਹਉ ਵਾਰੀ ਜੀਉ ਵਾਰੀ ਪੜਿ ਬੁਝਿ ਮੰਨਿ ਵਸਾਵਣਿਆ। ” 
-ਮਾਝ ੩, ਅਸ ੩0, ੧":੧ (127) 
“ਹੁਕਮੈ ਬੁਝਿ ਨਿਹਾਲੂ ਖਸਮਿ ਫੁਰਮਾਇਆ। ? (ਭਾਵ ਮੰਨਕੇ) 
-ਗੂਜ ੫, ਵਾਰ ੨0ਸ, ੫, ੨:੪ (523) 
ਹੋਰ ਰੂਪ: 
ਬੁਝਿਆ- 
“ਗੁਰ ਪਰਸਾਦੀ ਜਿਨਿ ਬੁਝਿਆ ਤਿਨਿ ਪਾਇਆ ਮੋਖ ਦੁਆਰ। ” (ਲਖਿਆ, 
ਜਾਣਿਆ) 
-ਸਿਰੀ ੪, ਵਾਰ ੧੮ਸ, ੩, ੨:੪ (90) 
ਬੁਝਿਐ- 
“ਪੜਿਐ ਨਾਹੀ ਭੇਦੁ ਬੁਝਿਐ ਪਾਵਣਾ। ” (ਲਖਣ ਨਾਲ, ਸਮਝਨ ਨਾਲ) 
-ਮਾਝ ੧, ਵਾਰ ੨੧੩ (148) 
(2) ਤ੍ਰਿਪਤ ਹੋ ਗਈ, ਸ਼ਾਂਤ ਹੋ (ਗਈ), ਮਿਟ (ਗਈ?) 
“ਬੁਝਿ ਗਈ ਤ੍ਰਿਸਨਾ ਹਰਿ ਜਸਹਿ ਅਘਾਨੇ। ” 
-ਆਸਾ ੫, ੯੨, ੧੧੩ (393) 
ਹੋਰ ਰੂਪ: 
ਬੁਝਿਆ- 
“ਮਾਇਆ ਤਪਤਿ ਬੁਝਿਆ ਅੰਗਿਆਰੁ । "(ਗੁਲ ਹੋਇਆ, ਸ਼ਾਂਤ ਹੋਇਆ) 
-ਗਉ ਕਬ, ੪0, ੩:੧ (331) 
ਬੁਝੀ- 
“ਅੰਤਰਿ ਲਾਗੀ ਜਲਿ ਬੁਝੀ ਪਾਇਆ ਗੁਰਮੁਖਿ ਗਿਆਨੁ । ? (ਤ੍ਰਿਪਤ/ਸ਼ਾਂਤ ਹੋਈ) 





3162 


-ਸਿਰੀ ੧, ੧੮, ੧੧੨ (20) 


-ਭੈਰ ੫, ੨, ੧:੨ (1136) 


“ਨਾਨਕ ਗੁਰਮੁਖਿ ਬੁਝੀਐ ਪਾਈਐ ਮੋਖ ਦੁਆਰੁ। ” (ਲਖੀਏ, ਜਾਣੀਏ) 
-ਸਿਰੀ ੩, ੩੬, ੫:੪ (27) 


“ਬੁਝ ਰੇ ਗਿਆਨੀ ਏਹੁ ਬੀਚਾਰੁ । ” 
-ਗਉਂ ੧, ੪, ੧:੪ (152) 
“ਕਿਉ ਰਹੀਐ ਉਠਿ ਚਲਣਾ ਬੁਝੁ ਸਬਦ ਬੀਚਾਰਾ। ” (ਸਮਝ, ਲਖ) 
-ਮਾਰੂ ੧, ਅਸ ੬, ੧":੧ (1012) 


“ਭਲਕੇ ਉਠਿ ਪਪੋਲੀਐ ਵਿਣੁ ਬੁਝੇ ਮੁਗਧ ਅਜਾਣਿ। (ਸਮਝੇ) 
-ਸਿਰੀ ੫, ੭੩, ੧:੧ (43) 
ਬੁਝੈ- 
“ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ। ? (ਸਮਝੇ) 
-ਜਪੁ ੧, ੨੬ (1) 
“ਰੋਗੁ ਦਾਰੂ ਦੋਵੈ ਬੁਝੈ ਤਾ ਵੈਦੁ ਸੁਜਾਣ। ” (ਜਾਣਦਾ/ਸਮਝਦਾ ਹੋਵੇ) 
-ਮਾਝ ੧, ਵਾਰ ੨੨ਸ, ੨, ੨:੨ (148) 
(1) ਸਮਝੇ, ਸਮਝਦਾ ਹੈ ਵੇਖੋ ““ਬੁਝੁ ” 
(2) ਤ੍ਰਿਪਤ ਹੋਵੇ ਸ਼ਾਤ ਹੋਵੇ, ਮਿਟੇ 
“ਛੋਡਿ ਚਲੈ ਤ੍ਰਿਸਨਾ ਨਹੀ ਬੁਝੈ । ? 
-ਗਉ ੫. ੧੧੩, ੨:੧ (188) 


“ਲੋਇਣ ਲੋਈ ਡਿਠ ਪਿਆਸ ਨ ਬੁਝੈ ਮੂਅਣੀ। ” 

-ਮਾਰੂ ੫. ਵਾਰ ੧੬ਸ, ੫, ੩:੧ (1099) 
(3) ਬੁੱਝ ਜਾਏ, ਸ਼ਾਂਤ ਹੋਏ ਭਾਵ ਠੰਢੀ ਹੋਵੇ 
“ਕੋਟਿ ਸ਼ਾਂਤਿ ਅਨੰਦ ਪੂਰਨ ਜਲਤ ਛਾਤੀ ਬੁਝੈ । ”” 


-ਕੇਦਾ ੫, ੧੫, ੧":੨ (1122) 


“ਵਿਣੁ ਸਚੇ ਦੂਜਾ ਸੇਵਦੇ ਹੁਇ ਮਰਸਨਿ ਬੁਟੁ। ” 
-ਗਉ ੪, ਵਾਰ ੨੯੪ (315) 


ਬੁਡਈਆ ---- ਡੁਬ ਗਏ 
“ਮਨਮੁਖ ਪਾਖੰਡਿ ਭਰਮਿ ਵਿਗੂਤੇ ਲੋਭ ਲਹਰਿ ਨਾਵ ਭਾਰਿ ਬੁਡਈਆ। ” 





3163 


-ਬਿਲਾ ੪, ਅਸ ੨, ੬:੨ (834) 
ਡੁੱਡੀਆ ਬਾਹਾਂ ਵਾਲਾਂ ਸੂਰ (ਮਹਾਨਕੋਸ਼ ਸ਼ਬਦਾਰਥੀ, ਦਰਪਣ, ਸੰਖਿਆ); ਨਿਰਣੇ 
““ਬੁਡਭੁਜ ਰੂਪ ਜੀਵੇ ਜਗ ਮਝਿਆ। ” (ਡੁੱਡੇ ਵਾਂਗ ਭਾਵ ਕੋਹੜੀਆਂ ਵਾਂਗ) 
-ਗਉ ਕਬ, ੨੫, ੨੨ (328) 


“ਸਰ ਅਪਸਰ ਕੀ ਸਾਰ ਨ ਜਾਣਹਿ ਫਿਰਿ ਫਿਰਿ ਕੀਚ ਬੁਡਾਹੀ ਜੀਉ। ” 
-ਸੋਰ ੧, ੯, ੨੨ (598) 


“ਪਥਰ ਕੀ ਬੇੜੀ ਜੇ ਚੜੈ ਭਰ ਨਾਲਿ ਬੁਡਾਵੈ । ”” 
-ਆਸਾ ੧, ਅਸ ੧੭, ੪੧੨ (420) 


ਡੁਬ 
“ਬਿਨੁ ਰਸ ਚਾਖੇ ਬੁਡਿ ਗਈ ਸਗਲੀ ਸੁਖੀ ਨ ਹੋਵਤ ਜੀਉ। ”” 
-ਬਿਲਾ ੫, ੫, ੧੨ (803) 
ਹੋਰ ਰੂਪ: 
ਬੁਡੇ- 
“ਅਉਧ ਬਿਹਾਵਤ ਅਧਿਕ ਮੁਹਾਵਤ ਪਾਪ ਕਮਾਵਤ ਬੁਡੇ ਐਸੇ। ” (ਡੁਬਿਆ ਹੈ) 
-ਬਿਲਾ ੫, ੧੨੫, ੧:੨ (829) 
ਬਿਰਧ, ਵੱਡੀ ਉਮਰ ਦਾ 
“ਬੁਢਾ ਹੋਆ ਸੇਖ ਫਰੀਦੁ ਕੰਬਣਿ ਲਗੀ ਦੇਹ। ? 
-ਸਲੋ ਫਰ, ੪੧:੧ (1380) 


“ਗੁਰਮੁਖਿ ਬੁਢੇ ਕਦੇ ਨਾਹੀ ਜਿਨ੍ਹਾ ਅੰਤਰਿ ਸੁਰਤਿ ਗਿਆਨੁ। ” 
-ਸਲੋ ੩, ੪੪੧ (1418) 


(ਫਾ: ਬੁਤ) ਮੂਰਤੀ 
“ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ। ” 
ਰੱ. ਜਾ ੍‌੍ -ਸੋਰ ਕਬ, ੧, ੧੨ (654) 
ਬੁਤਕਾਰੀਆ -- ਬੁਤੀਆ ਸਾਰਨ ਵਾਲਾ, ਬਿਨਾਂ ਮਜ਼ਦੂਰੀ ਦੇ ਨਿਕੇ ਮੋਟੇ ਕੰਮ ਕਰਨ ਵਾਲਾ 
“ਸੈਨੂ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ। ”? 
-ਆਸਾ ਧੰਨਾ, ੨, ੩੧ (48) 





3164 


-ਸੋਰ ਰਵਿ, ੬, ੧:੧ (659) 


ਬੁਦਬੁਦਾ ---- ਬੁਲਬੁਲਾ 


“ਤੂੰ ਜਲ ਨਿਧਿ ਤੂੰ ਫੇਨੁ ਬੁਦਬੁਦਾ ਤੁਧੁ ਬਿਨੁ ਅਵਰੁ ਨ ਭਾਲੀਐ ਜੀਉ। ” 
-ਮਾਝ ੫, ੨੮, ੧੨ (102) 


-ਜਪੁ ੧, ੨੬:੧੬ (6) 
“ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ। ” 
-ਜਪੁ ੧, ੩੫੭ (7) 


ਬੁਧਵਾਰਿ ---- ਬੁਧ ਗ੍ਰਹਿ ਦੇ ਨਾਂ ਉਪਰ ਹਫਤੇ ਦਾ ਇਕ ਦਿਨ 


“ਬੁਧਵਾਰਿ ਬੁਧਿ ਕਰੈ ਪ੍ਰਗਾਸ। ” 
-ਗਉ ਕਬ, ਵਾ, ੪:੧ (344) 


-ਸਸ ੫, ੧੩੨ (1355) 


“ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ। ? 
-ਜਪੁ ੧, ੩੬੧੭ (8) 
(2) ਬੁਧ ਦੀ, ਅਕਲ ਦੀ 
“ਬੁਧਿ ਗਰੀਬੀ ਖਰਚੁ ਲੈਹੁ ਹਉਮੈ ਬਿਖੁ ਜਾਰਹੁ । ” 
-ਆਸਾ ੫. ੧੧੪, ੨੧ (399) 


ਅਕਲ, ਸਮਝ, ਸੂਝ 
“ਮਨਹਠ ਬੁਧੀ ਕੇਤੀਆ ਕੇਤੇ ਬੇਦ ਬੀਚਾਰ । ” 
-ਸਿਰੀ ੧, ਅਸ ੧੪, ੫:੧ (62) 


ਹੋਰ ਰੂਪ: 
ਬੁਧੱਤੈ - 
“ਪੜੀਐ ਨਾਮੁ ਸਾਲਾਹ ਹੋਰਿ ਬੁਧੀ ਮਿਥਿਆ। ”” 


-ਮਲਾ ੧, ਵਾਰ ੨੪੧ (1289) 


“ਮਿਰਤ ਮੋਹੰ ਅਲਪ ਬੁਧੁੰ ਰਚੰਤਿ ਬਨਿਤਾ ਬਿਨੋਦ ਸਾਹੰ। ” 
-ਸਸ ੫, ੧੧੧ (1354) 


“ਸੁੰਨ ਸਹਜ ਮਹਿ ਬੁਨਤ ਹਮਾਰੀ। ” 
-ਭੈਰ ਕਬ, ੭, ੧:੨ (1158) 





3165 


““ਸੀਧਾ ਛੋਡਿ ਅਪੂਨਾ ਬੁਨਨਾ। ” (ਭਾਵ ਉਲਟੇ ਰਾਹ ਚਲਣਾ) 
-ਗਉ ੫, ੯੮, ੩:੨ (185) 


-ਗਉ ਕਬ, ੫੪, ੧":੧ (335) 


“ਬੁਨਿ ਬੁਨਿ ਆਪ ਆਪੁ ਪਹਿ ਰਾਵਉ। ” 
-ਭੈਰ ਕਬ, ੭, ੨੧੧ (1159) 


“ਟੂਟਿ ਪਰੀਤਿ ਗਈ ਬੁਰ ਬੋਲਿ। ? 


-ਰਾਮ ੧, ਓਅੰ ੨੮:੩ (933) 


“ਗੁਰ ਅੰਮ੍ਰਿਤ ਭਿੰਨੀ ਦੇਹੁਰੀ ਅੰਮਿ੍‌ਤੁ ਬੁਰਕੇ ਰਾਮ ਰਾਜੇ । ” 
-ਆਸਾ ੪, ਛਵ ੧੬, ੪੧ (449) 


ਤੂਤੀ, ਨਾਦ 
““ਬਾਂਗਾ ਬੁਰਗੂ ਸਿੰਲੀਆ ਨਾਲੇ ਮਿਲੀ ਕਲਾਣ। ”” 
-ਸੂਹੀ ੩, ਵਾਰ ੧੪ਸ, ੧, ੨:੧ (790) 
(1) ਮੰਦਾ, ਭੈੜਾ, ਜੋ ਚੰਗਾ ਨਹੀਂ, ਮਾੜਾ 
“ਬੁਰਾ ਭਲਾ ਨ ਪਛਾਣਈ ਵਣਜਾਰਿਆ ਮਿਤ੍ਰਾ ਮਨੁ ਮਤਾ ਅਹੰਮੇਇ। ”” 
-ਸਿਰੀ ੫, ਪਹ ੪, ੨੨ (77) 
“ਮਨ ਅਪੁਨੇ ਤੇ ਬੁਰਾ ਮਿਟਾਨਾ। ? (ਬੁਰਾ ਮੰਗਣਾ) 
-ਗਉ ੫. ਸੁਖ ੩, ੬:੭ (266) 
“ਬੁਰਾ ਭਲਾ ਜੇ ਸਮ ਕਰਿ ਜਾਣੈ ਇਨ ਬਿਧਿ ਸਾਹਿਬੁ ਰਮਤੁ ਰਹੈ। ” (ਭਾਵ ਚੰਗੇ 
ਮਾੜੇ ਨੂੰ, ਦੁਖ ਸੁਖ ਨੂੰ, ਵੈਰੀ ਮਿੱਤਰ ਨੂੰ) 
੍‌੍ ੍‌੍ -ਆਸਾ ੧; ਪਟੀ ੮:੨ (432) 
(2) ਬੁਰਾਈ, ਭੈੜ 
“ਤਾਹੁ ਬੁਰਾ ਨਿਕਟਿ ਨਹੀ ਆਵੈ । ” 
੬ -ਗਉ ੫. ਬਾਅ ੩੯:੪ (258) 
“ਪਰ ਕੇ ਬੁਰਾ ਨ ਰਾਖਹੁ ਚੀਤ । ”” 
-ਆਸਾਂ ੫, ੬੨, ੩੧ (386) 


“ਭਈ ਮਿਤ੍ਰਾਈ ਮਿਟੀ ਬੁਰਾਈ !ਦੂਸਟ ਦੂਤ ਹਰਿ ਕਾਢੇ ਛਾਣਿ। ” 
-ਬਿਲਾ ੫, ੧੧੨, ੨੨ (826) 
“ਨਿਕਟਿ ਕਰਿ ਜਾਵਹੁ ਸਦਾ ਪੁਭੁ ਹਾਜਰੁ ਕਿਸੁ ਸਿਉ ਕਰਹੁ ਬੁਰਾਈ । ”” 
-ਰਾਮ ੫, ੨, ੩੨ (883) 


ਬੁਰਿਆਈ --- ਬੁਰਾਈ, ਬਦੀ, ਮਾੜਾ ਕੰਮ, ਭੈੜ 





3166 


-ਆਸਾ ੫, ੮, ੧":੨ (372) 


“ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ। ” (ਭੈੜੇ ਕੰਮ, ਭੈੜ) 
-ਜਪੁ ੧, ੩੮ਸ:੧ (8) 


ਬੁਰਿਆਈਆਂ - 
“ਕਾਮ ਕ੍ਰੋਧ ਬੁਰਿਆਈਆਂ ਸੰਗਿ ਸਾਧੂ ਤੁਟੁ। ” 


-ਗਉ ੪, ਵਾਰ ੨੯੦੩ (315) 


- ਬੁਰੇ ਤੋਂ ਬੁਰਾ, ਅਤਿ ਭੈੜ 
“ਆਸਾ ਮਨਸਾ ਕੂੜੁ ਕਮਾਵਹਿ ਰੋਗੁ ਬੁਰਾ ਬੁਰਿਆਰਾ ਹੇ। ” 
-ਮਾਰੂ ੧, ਸੋਲਾ ੯, ੭:੩ (1029) 
ਹੋਰ ਰੂਪ: 
ਬੁਰਿਆਰਿ - 
“ਦੁਰਮਤਿ ਝੂਠੀ ਬੁਰੀ ਬੁਰਿਆਰਿ। ” (ਅਤਿ ਬੁਰੀ, ਭੈੜੀ ਤੋ ਭੈੜੀ) 
-ਮਾਰੂ ੩, ਸੋਲਾ ੪, ੫:੧ (1047) 
ਬੁਰਿਆਰੀ - 
“ਵੇਲਿ ਪਰਾਈ ਜੋਹਹਿ ਜੀਅੜੇ ਕਰਹਿ ਚੋਰੀ ਬੁਰਿਆਰੀ। ” (ਅਤਿ ਮਾੜੀ) 
-ਮਾਝ ੧, ੧੩, ੨:੩ (155) 
“ਜਿਨਾ ਗੁਰੁ ਗੋਪਿਆ ਆਪਣਾ ਤੇ ਨਰ ਬੁਰਿਆਰੀ।  (ਭੈੜ, ਅਤਿ ਬੁਰੇ) 
-ਸੋਰ ੪, ਵਾਰ ੨੩:੧ (651) 
ਬੁਰਿਆਰੁ - 
“ਹੀਣੌ ਨੀਚੁ ਬੁਰੌ ਬੁਰਿਆਰੁ। ? (ਬੁਰੇ ਤੋ ਬੁਰਾ) 
-ਪ੍ਰਭਾ ੧, ੧੨, ੪੧੨ (1331) 
ਬੁਰਿਆਰੇ - 
“ਪਿਰ ਦੋਸੁ ਨਾਹੀ ਸੁਖਹਦਾਤੇ ਹਉ ਵਿਛੁੜੀ ਬੁਰਿਆਰੇ। ? (ਬੁਰੀ, ਦੋਸ਼ ਵਾਲੀ) 
-ਗਉ ੫, ਛਵ ੧, ੨:੫ (247) 
ਭੈੜੀ, ਮੰਦੀ 
“ਕਲਹਿ ਬੁਰੀ ਸੰਸਾਰਿ ਵਾਦੇ ਖਪੀਐ। ” 
-ਮਾਝ ੧, ਵਾਰ ੯:੩ (142) 
ਭੈੜੀਆਂ, ਬੁਰੀਆਂ 
“ਗਲੰ) ਅਸੀ ਚੰਗੀਆਂ ਆਚਾਰੀ ਬੁਰੀਆਹ। ”” 
-ਸਿਰੀ ੧, ਵਾਰ ੭ਸ, ੧, ੨:੧ (85) 
ਭੈੜੇ, ਮਾੜੇ 
“ਸਤਿਗੁਰ ਤੇ ਜੋ ਮੁਹ ਫੇਰੇ ਤੇ ਵੇਮੁਖ ਬੁਰੇ ਦਿਸੰਨਿ। ” 
-ਗਉ ੩, ਅਸ ੯, ੧:੧ (233) 
ਹੋਰ ਰੂਪ: 





3167 


ਬੁਰੋ - 
“ਭਲੋ ਭਲੋ ਸਭੁ ਕੋ ਕਹੈ ਬੁਰੋ ਨ ਮਾਨੈ ਕੋਇ। ” (ਭੈੜਾ) 
-ਸਲੋ ਕਬ, ੯:੨ (1364) 

ਬੁਰੌ - 
“ਹੀਣੋ ਨੀਚੁ ਬੁਰੌ ਬੁਰਿਆਰੁ । ” 

-ਪ੍ਰਭਾ ੧, ੧੨, ੪੧੨ (1331) 
(ਅ. (ਬੁਲਗ) (1) ਗਲ, ਬਾਤ 
“ਸਤਸੰਗਤਿ ਸਤਿਗੁਰ ਧੰਨੁ ਧਨ੍ਰੋ ਧਨੇ ਧੰਨ ਧਨੋ ਜਿਤੁ ਮਿਲਿ ਹਰਿ ਬੁਲਗ 


-ਕਾਨ ੪, ਵਾਰ ੧:੪ (1313) 


-ਧਨਾ ੪, ੨, ੨੨ (667) 


-ਬਿਲਾ ੫, ੭, ੨੧ (803) 


“ਆਆਪੇ ਹਰਿ ਅਪਰੰਪਰੁ ਕਰਤਾ ਹਰਿ ਆਪੇ ਬੋਲਿ ਬੁਲਾਇ। ” 
-ਆਸਾ ੪, ੬੩, ੩:੧ (368) 


ਹੋਰ ਰੂਪ: 

ਬੁਲਾਇਆ - 

“ਬੁਲਾਇਆ ਬੋਲੈ ਗੁਰ ਕੈ ਭਾਣਿ। ” (ਬੁਲਵਾਇਆ, ਅਖਵਾਇਆ, ਉਚਾਰਣ 
ਕਰਵਾਇਆ) 


-ਆਸਾ ੫, ੧੦੧, ੪:੨ (396) 
(2) ਸਦਕੇ/ਵਾਜ ਮਾਰਦੇ ਹਨ 
“ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ ਲੋਕੁ ਛੀਪਾ ਕਹੈ ਬੁਲਾਇ। ” 
-ਸੂਹੀ ੫, ੮, ੩੨੧ (733) 
“ਜਾ ਆਏ ਤਾ ਤਿਨਹਿ ਪਠਾਏ ਚਾਲੇ ਤਿਨੈ ਬੁਲਾਇ ਲਇਆ। ” 
-ਰਾਮ ੧, ਅਸ ੭, ੧੦:੧ (907) 
ਹੋਰ ਰੂਪ: 
ਬੁਲਾਇਆ - 
“ਬਹੁਰਿ ਨ ਲੇਖਾ ਪੁਛਿ ਬੁਲਾਇਆ। ” (ਸਦਿਆ) 
-ਮਾਝ ੫, ੨੫, ੪੨ (102) 


ਬੁਲਾਇਦਾ --- ਸੱਦਦਾ, ਬੁਲਾਉੱਦਾ 
“ਹਰਿ ਆਪਿ ਵਰਤੈ ਆਪਿ ਹਰਿ ਆਪਿ ਬੁਲਾਇਦਾ। ” 
-ਸੋਰ ੪, ਵਾਰ ੫:੨ (644) 





3168 


ਬੁਲਾਇੜੀਏ -- ਸਦੀਏ ਗਈਏ 
“ਮਹਲਿ ਬੁਲਾਇੜੀਏ ਭਗਤਿ ਸਨੇਹੀ ਰਾਮ। ” 
-ਬਿਲਾ ੧, ਛੰਤ ੨, ੪:੧ (844) 


-ਸਿਰੀ ੪, ਵਾਰ ਦਸ, ੩, ੧:੪ (85) 


“ਸਭੇ ਆਸਾ ਪੂਰੀਆ ਗੁਰ ਮਹਲਿ ਬੁਲਾਈਆ। ”” (ਸਦੀ) 
-ਮਾਰੂ ੫, ਵਾਰ ੧੨:੭ (1098) 
(2) ਬੁਲਵਾਏ', ਉਚਾਰਣ ਕਰਵਾਏ' 
“ਕੋਟਿ ਸੂਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ। ” 
-ਧਨਾ ੫. ੧੦, ੩੨ (673) 
(3) ਆਖਾਂ, ਕਹਾਂ 
“ਸੇਵਕ ਕਾ ਹੋਇ ਸੇਵਕੁ ਵਰਤਾ ਕਰਿ ਕਰਿ ਬਿਨਉ ਬੁਲਾਈ। ”” 
-ਸੂਹੀ ੪, ਅਸ ੧, ੧੭੧੧ (758) 
ਬੋਲਾਈਆ --- ਬੁਲਾਵੇ 
“ਮੈ ਲਖ ਵਿੜਤੇ ਸਾਹਿਬਾ ਜੇ ਬਿੰਦ ਬੋਲਾਈਆ। ”? 
-ਮਾਰੂ ੫, ਵਾਰ ੧੨੨ (1098) 
ਬੁਲਾਈਐ --- ਸਦੀਏ 
“ਮਹਲੀ ਮਹਲਿ ਬੁਲਾਈਐ ਸੋ ਪਿਰੁ ਰਾਵੇ ਰੰਗਿ। ” 
-ਸਿਰੀ ੧, ਅਸ ੬, ੬੨ (57) 
(1) ਬੁਲਵਾਏ, ਬੋਲਣ ਦੀ ਪ੍ਰੇਰਨਾ ਦੇਵੇ 
“ਜਿਉ ਬੋਲਾਏ ਤਿਉ ਬੋਲੀਐ ਜਾ ਆਪਿ ਬੁਲਾਏ ਸੋਇ। ” 
-ਸਿਰੀ ੩, ੬੩, ੪:੨ (39) 
(2) ਸਦ ਭੇਜੇ 
“ਸਚੀ ਦਰਗਹ ਮਹਲਿ ਬੁਲਾਏ । ”” 
-ਮਾਝ ੧, ਅਸ ੧, ੧:੨ (109) 


“ਜੈਸੀ ਮਤਿ ਦੇਵਹੁ ਹਰਿ ਸੁਆਮੀ ਹਮ ਤੈਸੇ ਬੁਲਗ ਬੁਲਾਗੀ। ”? 
-ਧਨਾ ੪, ੨, ੨੨ (667) 


“ਕਿਆ ਹਮ ਕਥਹ ਕਿਛੁ ਕਥਿ ਨਹੀ ਜਾਣਹ ਪੁਭ ਭਾਵੈ ਤਿਵੈ ਬ੍ਰੋਲਾਨ। ? 
-ਸਾਰ ੫, ੨, ੫:੧ (1203) 


<ਸਿਧੁ ਕਹਾਵਉ ਰਿਧਿ ਸਿਧਿ ਬੁਲਾਵਉ। ” (ਭਾਵ ਹੁਕਮ ਦੇਵਾਂ) 





3169 


-ਗਉ ੧, ਅਸ ੧੦, ੬:੧ (225) 
“ਨੀਚਹੁ ਨੀਚੁ ਨੀਚੁ ਅਤਿ ਨਾਨਾ ਹੋਇ ਗਰੀਬੁ ਬੁਲਾਵਉ। ”” (ਬੇਨਤੀ ਕਰਾਂ) 
-ਦੇਵ ੫, ੫, ੧":੨ (529) 


ਬੁਲਾਵਹਿ ---- ਬੁਲਾਉਂਦਾ ਹੈ 
“ਬੁਰਾ ਭਲਾ ਤੁਧੁ ਸਭੁ ਕਿਛੁ ਸੂਝੈ ਤੁਧੁ ਭਾਵੈ ਤਿਵੈ ਬੁਲਾਵਹਿ। ” 
-ਸੂਹੀ ੪, ੧੩, ੧":੨ (735) 
ਹੋਰ ਰੂਪ: 
ਬੁਲਾਵਹੂ - 
“ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ। (ਬੁਲਾਉਂਦੇ ਹੋ) 
-ਗਉ ੫. ਸੁਖ ੨੧, ੮:੧੦ (292) 
“ਇਹ ਭੀਤਰ ਤੇ ਇਨ ਕਉ ਡਾਰਹੁ ਆਪਨ ਨਿਕਟਿ ਬੁਲਾਵਹੁ। ” (ਬੁਲਾ ਲਵੋ) 
-ਸੋਰ ੫, ੩੧, ੧੨ (617) 
ਬੁਲਾਵਣਿਆ - ਸਦਿਆ ਜਾਂਦਾ ਹੈ 
“ਅਨਦਿਨੁ ਰੰਗਿ ਰਤਾ ਗੁਣ ਗਾਵੈ ਅੰਦਰਿ ਮਹਲਿ ਬੁਲਾਵਣਿਆ। ”? 
-ਮਾਝ ੩, ਅਸ ੧੦, ੭:੩ (115) 


-<- ਬੋਲਦੀ ਭਾਵ ਜਪਦੀ 
“ਜਿਸੁ ਹੋਵੈ ਆਪਿ ਦਇਆਲੁ ਸਾ ਸਤਿਗੁਰੂ ਗੁਰੂ ਬੁਲਾਵਣੀ । ” 
-ਸੋਰ ੪, ਵਾਰ ੧੩:੫ (647) 


“ਕਉਣ ਤਰਾਜੀ ਕਵਣੁ ਤੁਲਾ ਤੇਰਾ ਕਵਣੁ ਸਰਾਫੁ ਬੁਲਾਵਾ। ” 
-ਸੂਹੀ ੧, ੯, ੧:੧ (730) 


(1) ਸਦੇ, ਬੁਲਾ ਲਵੇ 
“ਕਵਨ ਸੁ ਬਿਧਿ ਜਿਤੁ ਭੀਤਰਿ ਬੁਲਾਵੈ । ” 

-ਗਉ ੫, ੮੫, ੩:੨ (181) 
“ਜਾ ਪੂਭ ਭਾਵੈ ਤਾ ਮਹਲਿ ਬੁਲਾਵੈ । ” (ਬੁਲਾਉੱਦਾ/ਸੱਦਦਾ ਹੈ) 

-ਬਿਲਾ ੧, ਥਿਤੀ ੮:੩ (839) 
(2) ਬੁਲਵਾਉਂਦਾ ਹੈ, ਉਚਾਰ ਕਰਵਾਉਂਦਾ ਹੈ 
“ਹਰਿ ਆਪੇ ਬੋਲੈ ਆਪਿ ਬੁਲਾਵੈ ਹਰਿ ਆਪੇ ਜਲਿ ਥਲਿ ਰਵਿ ਰਹੀਐ। ” 

-ਵਡ ੪, ਵਾਰ ੨੧:੨ (594) 


“ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉ ਭਾਵੈ ਤਿਵੈ ਬੁਲੈਨੀ। ” 
-ਬਿਲਾ ੪, ੫, ੪੨ (800) 


ਬੁਲੋਗੀਆ --- ਬੋਲੀਦਾ ਹੈ 
“ਸਤਸੰਗਤਿ ਸਤਿਗੁਰ ਧੰਨੁ ਧਨੁ ਧੰਨ ਧੰਨ ਧਨੋ ਜਿਤੁ ਮਿਲਿ ਹਰਿ ਬੁਲਗ 
ਬੁਲੋਗੀਆ। ”? 
-ਕਾਨ ੪, ਵਾਰ ੧:੪ (1313) 





3170 


ਇਕ ਪ੍ਰਕਾਰ ਦਾ ਨਿਕੰਮਾ ਘਾਹ ਜੋ ਤਿਲਾਂ ਦੇ ਖੇਤਾਂ ਵਿਚ ਹੁੰਦਾ ਹੈ 
“ਛੁਟੇ ਤਿਲ ਬੂਆੜ ਕਿਉ ਸੁੰਵੇ ਅੰਦਰਿ ਖੇਤ। ” (ਭਾਵ ਨਿਕੰਮੇ) 

-ਆਸਾ ੧, ਵਾਰ ੧ਸ, ੧, ੩੨ (463) 
ਹੋਰ ਰੂਪ: 


ਬੂਆੜੁ - 
“ਜਿਉ ਬੂਆੜੁ ਤਿਲੁ ਖੇਤ ਮਾਹਿ ਦੁਹੇਲਾ। ”” 


-ਗਉ ੫. ਸੁਖ ੧੩, ੬:੬ (280) 


< 


ਸਮਝ, ਸੋਝੀ 
“ਦੇਖਾ ਦੇਖੀ ਸਭ ਕਰੇ ਮਨਮੁਖਿ ਬੁਝ ਨ ਪਾਇ। ? 
੍‌੍ -ਸਿਰੀ ੩, ੩੭, ੫:੧ (28) 
“ਮਨਮੁਖ ਅਗਿਆਨੀ ਮਾਇਆ ਮੋਹਿ ਵਿਆਪੇ ਤਿਨ ਬੂਝ ਨ ਜਾਈ ਪਾਇ। ? 
-ਗੂਜ ੩, ਵਾਰ ਦਸ, ੩, ੧:੨ (511) 
“ਜੈਸੇ ਪਵਨੁ ਬੰਧ ਕਰਿ ਰਾਖਿਓ ਬੂਝ ਨ ਆਵਤ ਜਾਵਤ। ” (ਭਾਵ ਪਤਾ ਨਹੀ” 
ਲਗਦਾ) 
-ਸਾਰ ੫, ੯, ੨:੧ (1205) 
ਹੋਰ ਰੂਪ: 


ਬੁਝਉ - 
“ਜੀਉ ਪੀਉ ਬੂਝਉ ਨਹੀ ਘਟ ਮਹਿ ਜੀਉ ਕਿ ਪੀਉ। ” (ਜਾਣਦੀ) 
-ਸਲੋ ਕਬ, ੨੩੬:੨ (1377) 
ਬੂਝਈ - 
““ਪਾਠੁ ਪੜੈ ਨ ਬੂਝਈ ਭੇਖੀ ਭਰਮਿ ਭੁਲਾਇ। ” (ਸਮਝਦਾ) 
-ਸਿਰੀ ੩, ਅਸ ੨੧, ੩:੨ (66) 
ਬੂਝਏ - 
“ਅਕਥ ਕਹਾਣੀ ਪਦੁ ਨਿਰਬਾਣੀ ਕੋ ਵਿਰਲਾ ਗੁਰਮੁਖਿ ਬੂਝਏ । ” (ਸਮਝਦਾ ਹੈ) 
-ਬਿਲਾ ੧, ਛੰਤ ੨, ੩:੩ (844) 
ਬੂਝਸਿ - 
“ਸਤਿਗੁਰ ਮਿਲੈ ਤ ਸੂਝਸਿ ਬੂਝਸਿ ਸਚ ਮਨਿ ਗਿਆਨੁ ਸਮਾਂਵੈ। ” (ਸਮਝਦਾ ਹੈ) 
-ਮਲਾ ੧, ਅਸ ੨, ੮:੨ (1274) 
ਬੂਝਹਿ - 
“ਆਪਣਾ ਪਰਮੁ ਗਵਾਵਹਿ ਬੂਝਹਿ ਨਾਹੀ ਅਨਦਿਨੁ ਦੁਖਿ ਵਿਹਾਣੀ। ” (ਸਮਝਦਾ) 
-ਸਿਰੀ ੩, ੪੫, ੧:੨ (31) 
“ਏਕ ਵਸਤੁ ਬੂਝਹਿ ਤਾ ਹੋਵਹਿ ਪਾਕ। (ਸਮਝੇ) 
-ਆਸਾ ੫. ੧੪, ੪੯੧ (374) 
ਬੂਝਹੂ - 
“ਜਿਨੀ ਸਤਿਗੁਰੁ ਸੇਵਿਆ ਤਿਨੀ ਨਾਉ ਪਾਇਆ ਬੂਝਹੁ ਕਰਿ ਬੀਚਾਰੁ। (ਸਮਝੋ, 
ਜਾਣੋ) 
-ਸਿਰੀ ੪, ਵਾਰ ੧੦ਸ, ੩, ੨:੧ (86) 
“ਤੂੰ ਬਾਮੂਨੁ ਮੈ ਕਾਸੀਕ ਜੁਲਹਾ ਬੂਝਹੁ ਮੋਰ ਗਿਆਨਾ। ” (ਸਮਝਕੇ ਦਸੋ) 





3171 


-ਆਸਾ ਕਬ, ੨੬, ੩੧ (482) 


ਬੂਝਣਉ ---- ਸਮਝਦਾ ਹੈ 
“ਬਿਰਲੋ ਗਿਆਨੀ ਬੂਝਣਉ ਸਤਿ ਗੁਰੁ ਸਾਚਿ ਮਿਲੇਇ। ” 
-ਰਾਮ ੧, ਓਅੰ ੪੦੫ (935) 


-ਮਲਾ ੧, ਵਾਰ ੮ਸ, ੩, ੨:੧ (1281) 


ਬੂਝਣਹਾਰਾ - 
“ਕੋਈ ਬੁਝੈ ਬੁਝਣਹਾਰਾ ਅੰਤਰਿ ਬਿਬੇਕੁ ਕਰਿ। ” (ਸਮਝਣ ਵਾਲਾ) 
ਰੱ. -ਸੋਰ ੪, ਵਾਰ ੧੧:੩ (646) 
ਬੂਝਣਹਾਰੁ - 
“ਰਤਨੁ ਗੁਰੂ ਕਾ ਸਬਦੁ ਹੈ ਬੂਝੈ ਬੂਝਣਹਾਰੁ । ” 
੍‌੍ --. -ਵਡ ੪, ਵਾਰ ੯ਸ, ੩, ੧:੩ (589) 


ਅੜਉਣੀ, ਬੁਝਾਰਤ 


“ਬੂਝਹੁ ਗਿਆਨੀ ਬੂਝਣਾ ਇਹ ਅਕਥ ਕਥਾ ਮਨ ਮਾਹਿ। ” 
-ਮਾਰੂ ੩, ਵਾਰ ੧੯ਸ, ੧, ੧:੨ (1093) 


“ਘੋੜੇ ਪਾਖਰ ਸੁਇਨੇ ਸਾਖਤਿ ਬੂਝਣੁ ਤੇਰੀ ਵਾਟ। ” 
-ਸਿਰੀ ੧, ੭, ੩੯੧ (16) 
“ਇਹੁ ਬਾਬੀਹਾ ਪਸੂ ਹੈ ਇਸ ਨੋ ਬੂਝਣੁ ਨਾਹਿ। ” 
-ਮਲਾ ੧, ਵਾਰ ੧੧ਸ, ੩, ੧:੨ (1283) 


(1) ਬੂਝਦੀਆਂ, ਮੁਕਦੀਆਂ, ਤ੍ਰਿਪਤ ਹੁੰਦੀਆ 
“ਤੀਨਿ ਭਵਨ ਕੀ ਲਖਮੀ ਜੋਰੀ ਬੂਝਤ ਨਾਹੀ ਲਹਰੇ । ” 
-ਗਉ ੫. ੧੬੨", ੨:੧ (215) 
“ਬੁਝਤ ਦੀਪਕ ਮਿਲਤ ਤਿਲਤ। ” (ਬੁਝਦੇ, ਬੁਝ ਰਹੇ) 
-ਮਾਲੀ ੫, ੩, ੧੨ (987) 
(2) ਸਮਝਣ ਵਾਲਾ 
“ਬਕਤੋ ਕਰਤਾ ਬੁਝਤ ਕਰਤਾ । ”” 
੍‌੍ -ਗੋਂਡ ੫, ੧, ੨੧ (862) 


“ਜਬ ਲਗੁ ਹੁਕਮੁ ਨ ਬੂਝਤਾ ਤਬਹੀ ਲਉ ਦੁਖੀਆ। ”” 
-ਆਸਾ ੫. ੧੧੯, ੩੧ (400) 


“ਮਾਤ ਪਿਤਾ ਭਾਈ ਅਰੁ ਬੰਧਪ ਬੂਝਨ ਕੀ ਸਭ ਸੂਝ ਪਰੀ। ” 
-ਸਮੁ ੫, ੩":੩ (1387) 





3172 


ਬੂਝਨਹਾਰਾ --- ਸਮਝਨ ਵਾਲਾ 
“ਜੋਤਿ ਲਾਦਿ ਜਗਦੀਸ ਜਗਾਇਆ ਬੁਝੈ ਬੁਝਨਹਾਰਾ। ” 
.--.! -ਪੂਭਾ ਕਬ, ੫, ੨੨ (1350) 
ਹੋਰ ਰੂਪ: 
ਬੂਝਨਹਾਰੁ - 
“ਬੁਝੈ ਬੁਝਨਹਾਰੁ ਬਿਬੇਕ। ” (ਸਮਝਨ ਵਾਲਾ) 
ਵੀ -ਗਉ ੫. ਸੁਖ ੧੭, ੨:੯ (285) 
ਬੂਝਨਹਾਰੈ- 
“ਕਿਨੈ ਬੁਝਨਹਾਰੈ ਖਾਏ । ” (ਸਮਝਨ ਵਾਲੇ ਭਾਵ ਗਿਆਨਵਾਨ) 
੍‌੍ -ਆਸਾ ਕਬ, ੬, ੧":੨ (477) 
ਬੂਝਨਹਾਰੋ - 
““ਹੈ ਨਾਹੀ ਕੋਊ ਬੂਝਨਹਾਰੋ ਜਾਨੈ ਕਵਨੁ ਭਤਾ। ” (ਜਾਣਨ/ ਸਮਝਨ/ ਬੁਝਨਵਾਲਾ) 
-ਗੂਜ ੫, ੧੧, ੧:੧ (498) 


ਅੜਉਣੀ, ਬੁਝਾਰਤ, ਭਾਵ ਗਿਆਨ 


ਉਆ 2 
“ਹਮਹੁ ਜੁ ਬੂਝਾ ਬੂਝਨਾ ਪੂਰੀ ਪਰੀ ਬਲਾਇ। ”” 


-ਸਲੋ ਕਬ, ੧੮੧੨ (1374) 


-ਮਲਾ ੧, ਵਾਰ ੮ਸ, ੩, ੨:੧ (1281) 


“ਚਰਨ ਕਮਲ ਮਨੁ ਬੇਸਿਓ ਬੂਝਨੁ ਸੁਰਤਿ ਸੰਜੋਗ। ”” 
-ਚਉ ੫, ੨੨ (1364) 


“ਮਨ ਕੀ ਬਿਰਥਾ ਮਨੁ ਹੀ ਜਾਨੈ ਕੈ ਬੂਝਲ ਆਗੈ ਕਹੀਐ। ” 
-ਪ੍ਰਭਾ ਨਾਮ, ੧, ੧:੧ (1350) 


“ਹਮਹੁ ਜੁ ਬੂਝਾ ਬੂਝਨਾ ਪੂਰੀ ਪਰੀ ਬਲਾਇ। ”” 
-ਸਲੋ ਕਬ, ੧੮੧੨ (1374) 


“ਅਗਿ ਆਨਮਤੀ ਸਦਾ ਅੰਧਿਆਰਾ ਗੁਰਮੁਖਿ ਬੂਝਿ ਹਰਿ ਗਾਵਣਿਆ। ” 
-ਮਾਝ ੩, ਅਸ ੩੧, ੨:੩ (128) 
“ਜਾਨਿ ਬੂਝਿ ਅਪਨਾ ਕੀਓ ਨਾਨਕ ਭਗਤਨ ਕਾ ਅੰਕੁਰੁ ਰਾਖਿਓ। ” (ਭਾਵ ਦੇਖ 
ਪਰਖ ਕੇ) 
-ਧਨਾ ੫. ੨੬, ੨੨ (677) 
(2) ਤ੍ਰਿਪਤ ਹੋ ਗਈ, ਸ਼ਾਂਤ ਹੋ ਗਈ, ਮੁਕ ਗਈ 
“'ਤਿਖ ਬੂਝਿ ਗਈ ਮਿਲਿ ਸਾਧ ਜਨਾ। ” 





3173 


-ਕਾਨ ੫, ੩੭. ੧":੧ (1305) 


“ਨਾਨਾ ਝੂਠਿ ਲਾਇ ਮਨੁ ਤੋਖਿਓ ਨਹ ਬੂਝਿਓ ਅਪਨਾਇਓ। ”” 
-ਟੋਡੀ ੫, ੩, ੩:੨ (712) 

ਹੋਰ ਰੂਪ: 
ਬੂਝਿਆ - 
“ਜਿਨਿ ਗੁਰਮੁਖਿ ਨਾਮੁ ਨ ਬੂਝਿਆ ਮਰਿ ਜਨਮੈ ਆਵੈ ਜਾਇ। ” (ਸਮਝਿਆ) 

-ਸਿਰੀ ੧, ੧੫, ੧":੨ (19) 
(1) ਬੁਝ ਗਈ, ਖਤਮ ਹੋ ਗਈ 
“ਪਾਤਾਲੀ ਆਕਾਸੀ ਸਖਨੀ ਲਹਬਰ ਬੂਝੀ ਖਾਈ ਰੇ । ”” 

-ਆਸਾ ੫, ੪੪, ੧੨ (381) 
“ਲਾਖ ਕੋਟਿ ਬਿਖਿਆ ਕੇ ਬਿੰਜਨ ਤਾ ਮਹਿ ਤ੍ਰਿਸਨ ਨ ਬੂਝੀ। ” (ਸ਼ਾਂਤ ਹੋਈ, ਤ੍ਰਿਪਤ 


-ਗੂਜ ੫, ੭, ੩:੧ (497) 


“ਤ੍ਰਿਸਨਾ ਬੂਝੈ ਮਨੁ ਤ੍ਰਿਪਤਾਵਹੁ। ” (ਸ਼ਾਂਤ ਹੋਏ) 
-ਗਉ ੫, ੮੧, ੧":੨ (179) 
(2) ਸਮਝੀ 
“ਨਿੰਦ ਚਿੰਦ ਕਉ ਬਹੁਤੁ ਉਮਾਹਿਓ ਬੁਝੀ ਉਲਟਾਇਆ। ” 
੍‌ -ਆਸਾ ੫, ੧੨੫, ੨੨ (402) 
ਹੋਰ ਰੂਪ: 
ਬੂਝੀਐ - 
“ਗੁਰ ਕਿਰਪਾ ਤੇ ਬੂਝੀਐ ਸਭੁ ਬ੍ਰਹਮ ਸਮਾਇਆ। ” (ਸਮਝੀਏ) 
-ਗਉ ੧, ਅਸ ੧੮, ੯:੨ (229) 
“ਓਹ ਬੇਰਾ ਨਹ ਬੂਝੀਐ ਜਉ ਆਇ ਪਰੈ ਜਮ ਫੰਧੁ। ” (ਸਮਝਦੇ) 
-ਗਉ ੫. ਬਾਅ ੧੯੪ (254) 


ਹੈ ਹਰਿ ਕਥਾ ਬੂਝੁ ਤੂੰ ਮੂੜੇ ਤਾ ਸਦਾ ਸੁਖੁ ਹੋਈ। ” (ਸਮਝ) 
-ਆਸਾਂ ੩, ਪਟੀ ੧੬:੧ (435) 


ਬੁਝੇ - 
“ਬਿਨੁ ਬੂਝੇ ਕੈਸੇ ਪਾਵਹਿ ਪਾਰੁ । ” (ਸਮਝੇ) 
-ਸਿਰੀ ੪, ਵਾਰ ੪ਸ, ੧, ੧੬ (84) 
ਬੂਝੈ - 
“ਘਟਿ ਘਟਿ ਜੋਤਿ ਨਿਰੰਤਰੀ ਬੂਝੈ ਗੁਰਮਤਿ ਸਾਰੁ । ” (ਸਮਝੇ) 
-ਸਿਰੀ ੧, ੧੬, ੪:੩ (20) 
““ਪੰਡਿਤੁ ਪੜੈ ਬੰਧਨ ਮੋਹ ਬਾਧਾ ਨਹ ਬੂਝੈ ਬਿਖਿਆ ਪਿਆਰਿ। ” (ਸਮਝਦਾ) 





3174 


-ਸਿਰੀ ੩, ੫੧, ੨੧੨ (33) 
“ਆਪੈ ਆਪੁ ਮਿਲਾਏ ਬੂਝੈ ਤਾ ਨਿਰਮਲੁ ਹੋਂਵੈ ਕੋਇ। ” (ਜਾਣਦਾ ਹੈ) 
-ਸਿਰੀ ੩, ਅਸ ੮੮, ੧:੨ (64) 


-ਰਾਮ ਪੰ. ਅਸ ੪, ੧:੧ (914) 


-ਬਸੰ ੫, ੬, ੧:੧ (1181) 


“ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ ਕੋਈ ਹਰਿਆ ਬੂਟੁ ਰਹਿਓ ਰੀ। ” 
-ਆਸਾ ੫, ੫੧, ੨੧ (384) 


“ਕੀਚੜਿ ਹਾਥੁ ਨ ਬੂਡਈ ਏਕਾ ਨਦਰਿ ਨਿਹਾਲਿ। ” 


-ਸਲੋ ੧, ੮:੩ (1411) 


“ਨਾ ਤਰ ਨਾ ਤੁਲਹਾ ਹਮ ਬੂਡਸਿ ਤਾਰਿ ਲੇਹਿ ਤਾਰਣ ਰਾਇਆ। ”” 
-ਆਸਾਂ ੧, ਪਟੀ ੧੯੨ (433) 


“ਪਚਿ ਪਚਿ ਬੂਡਹਿ ਕੂੜੁ ਕਮਾਵਹਿ ਕੂੜਿ ਕਾਲੂ ਬੈਰਾਈ ਹੇ। ” 
-ਮਾਰੂ ੧, ਸੋਲਾ ੫, ੧੫:੩ (1025) 
-<<-- ਡੁਬੋਗੇ 
“ਬੁਡਹੁਗੇ ਪਰਵਾਰ ਸਕਲ ਸਿਉ ਰਾਮੁ ਨ ਜਪਹੁ ਅਭਾਗੇ । ”” 
-ਮਾਰੂ ਕਬ, ੧, ੧":੨ (1103) 


““ਬੂਡਤ ਜਾਤ ਪੂਰੈ ਗੁਰਿ ਕਾਢੇ। ” 

-ਗਉ ੫. ੧੨੫, ੩:੧ (191) 
ਹੋਰ ਰੂਪ: 
ਬੂਡੰਤ - 
““ਬੂਡੰਤ ਤਰੀਅੰ ਊਣੰਤ ਭਰੀਅੰ। ” (ਡੁਬਦਾ ਹੋਇਆ) 

-ਸਸ ੫, ੬੪੧੨ (1360) 

ਬੂਡਤੇ - 
“ਰਾਮ ਨਾਮ ਸਿਮਰਨ ਬਿਨੁ ਬੂਡਤੇ ਅਧਿਕਾਈ। ”” (ਡੁਬ ਜਾਂਦੇ ਹਨ) 

-ਧਨਾ ਕਬ, ੫, ੧":੨ (692) 





3175 


““ਭੂਡੜੈ ਨਾਮੁ ਵਿਸਾਰਿਆ ਬੂਡੜੈ ਕਿਆ ਤਿਸੁ ਚਾਰੋ। ” 
-ਵਡ ੧, ਮਾਲਾ ੩, ੩:੩ (580) 


ਡੁਬਾ 
“ਬਿਨੁ ਸਤਿਗੁਰ ਭੇਟੇ ਚੰਚਲੁ ਨਾ ਥੀਐ ਮਨਮੁਖੁ ਲੋਹੁ ਬੂਡਾ ਬੇੜੀ ਪਾਸਿ। ” 
ਹੋਰ ਰੂਪ: 
ਬੂਡਿ - 
““ਨਿਡਰੁ ਬੂਡਿ ਮੰਰੈ ਪਤਿ ਖੋਇ। ” (ਡੁਬ ਕੇ) 

-ਬਿਲਾ ੧, ਥਿਤੀ ੧੭:੪ (840) 
ਬੂਡਿਆ - 
“ਕਬੀਰ ਬਾਂਸੁ ਬਡਾਈ ਬੂਡਿਆ ਇਉ ਮਤ ਡੂਬਹੁ ਕੋਇ। ” (ਡੁਬਿਆ) 

- ਸਲੋ ਕਬ, ੧੨:੧ (1365) 

ਬੂਡੀ - 
“ਰਾਮ ਨਾਮਿ ਬਿਨੁ ਮੁਕਤਿ ਨ ਹੋਈ ਬੂਡੀ ਦੂਜੈ ਹੇਤਿ। ” (ਡੁਬੀ) 

-ਸਿਰੀ ੧, ਪਹ ੨, ੧:੫ (75) 
(1) ਡੁਬੀ, ਵੇਖੋ “ਬੂਡਿ” 
(2) ਹਵਾ ਵਿਚ ਉਡਣ ਵਾਲੀ ਗੁੱਡੀ, ਪਤੰਗ 
“ਦਹ ਦਿਸ ਬੂਡੀ ਪਵਨੁ ਝਲਾਵੈ ਡੋਰਿਰਹੀ' ਲਿਵ ਲਾਈ। ”” 

-ਗਉ ਕਬ, ੪੬, ੩:੨ (333) 
(3) ਹੇ ਡੁਬੀ ਹੋਈਏ 
““ਬੂਡੀ ਘਰੁ ਘਾਲਿਓ ਗੁਰ ਕੈ ਭਾਇ ਚਲੋ । ” 

-ਧਨਾ ੧, ਛੰਤ ੩, ੨:੧ (689) 


“ਮਨ ਹਤਿ ਮਤੀ ਬੂਡੀਐ ਗੁਰਮੁਖਿ ਸਚੁ ਸੁ ਤਾਰਿ। ” 
-ਸਿਰੀ ੧, ੧੬, ੧:੩ (20) 


“ਬੂਡੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰਿ ਕਰੇ। ” 
-ਸੋਰ ੧, ਅਸ ੩, ੧:੩ (636) 


-ਆਸਾ ੧, ਅਸ ੬, ੬੯੨ (414) 


“ਬਿਨੁ ਗੁਰ ਬੂਡੋ ਠਉਰ ਨ ਪਾਂਵੈ ਜਬ ਲਗ ਦੂਜੀ ਰਾਣੀ। ” (ਡੁਬਦਾ ਹੈ) 
-ਪ੍ਰਭਾ ੧, ੧੧, ੩੨ (1330) 


ਬੂਡੌ - 
“ਵਿਣੁ ਨਾਮ ਹਰਿ ਕੇ ਕਛੁ ਨ ਸੂਝੈ ਅੰਧ ਬੂਡੌ ਧੰਧਲੀ। ” 
-ਸੂਹੀ ੧, ਛੰਤ ੫, ੬:੪ (767) 





3176 


“ਓਹੁ ਨ ਬਾਲਾ ਬੂਢਾ ਭਾਈ। ” 
-ਆਸਾ ੫, ੩੩, ੧":੨ (378) 
ਹੋਰ ਰੂਪ: 
ਬੂਢੇ - 
“ਬਾਰੇ ਬੂਢੇ ਤਰੁਨੇ ਭਈਆ ਸਭਹੂ ਜਮੁ ਲੈ ਜਈਹੈ ਰੇ। ” (ਬੁਢੋਂ ਨੂੰ) 
-ਬਿਲਾ ਕਬ, ੧, ੧:੧ (855) 


“ਅਸਮਾਨ ਮ੍ਰਾਨੇ ਲਹੰਗ ਦਰੀਆ ਗੁਸਲ ਕਰਦਨ ਬੂਦ। ” 
-ਤਿਲੰ ਕਬ, ੧, ੩:੧ (727) 
ਤੁਪਕਾ, ਕਤਰਾ 
“ਸਰ ਭਰਿ ਥਲ ਹਰੀ ਆਵਲੇ ਇਕ ਬੂੰਦ ਨ ਪਵਈ ਕੇਹ। ” 
-ਸਿਰੀ ੧, ਅਸ ੧੧, ੩:੨ (60) 
“ਹਰਿ ਹਰਿ ਬੂੰਦ ਭਏ ਹਰਿ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ। ” (ਸ੍ਹਾਤੀ 
ਬੂੰਦ) 
-ਧਨਾ ੪, ੫. ੧:੧ (668) 
ਹੋਰ ਰੂਪ: 
ਬੂੰਦਹਿ - 


“ਨਾਨਕ ਦਾਸੁ ਉਨ ਸੰਗਿ ਲਪਟਾਇਓ ਜਿਊ ਬੂੰਦਹਿ ਚਾਤ੍ਰਿਕ ਮਉਲਾ। ”” (ਬੂੰਦ 
ਨਾਲ) 


-ਗੂਜ ੫, ੪, ੪:੨ (496) 


“ਬਿਨਸਤ ਬਾਰ ਨ ਲਾਗਈ ਜਿਉ ਕਾਗਦ ਬੂੰਦਾਰ। ” 
-ਬਿਲਾ ੫, ੩੧, ੧:੨ (808) 


“ਆਸ ਪਿਆਸੀ ਪਿਰ ਕੈ ਤਾਈ ਜਿਉ ਚਾਤ੍ਰਿਕੁ ਬੂੰਦੇਰੇ। ” 
-ਤੁਖਾ ੫. ਛੰਤ ੧, ੨੫ (1117) 


ਪਾਣੀ ਉਪਰ ਹਰੇ ਰੰਗ ਦੀ ਪੈਦਾ ਹੋਈ ਇਕ ਸਬਜੀ 
“ਲਬੁ ਵਿਣਾਹੇ ਮਾਣਸਾ ਜਿਉ ਪਾਣੀ ਬੂਰੁ। ” 
-ਰਾਮ ਬਸ, ਵਾਰ ੫:੩ (967) 


“ਅਬ ਬੇ ਗਲ ਕਹਨੁ ਨ ਜਾਈ। ” 
-ਸੋਰ ਕਬ, ੪, ੧:੪ (655) 
(2) ਸੰਬੋਧਨ, ਹੇ 
“ਸੁਲਤਾਨੁ ਪੁਛੈ ਸੁਨੁ ਬੇ ਨਾਮਾ। ? 
੍‌੍ -ਭੈਰ ਨਾਮ, ੧੦, ੧੧ (1165) 





ਇਵ 


-ਮਾਝ ੫, ੧੩, ੪:੧ (98) 


“ਤੇਰੀ ਭਗਤਿ ਤੇਰੀ ਭਗਤਿ ਭੰਡਾਰ ਜੀ ਭਰੇ ਬੇਅੰਤ ਬੇਅੰਤਾ। ” (ਅਣਰਹਿਤ) 

-ਆਸਾ ੪, ਸੋਪੁ ੧, ੪:੧ (11) 
ਬੇਅੰਤਿ - 
“ਗੁਰਿ ਕ੍ਰਿਪਾਲਿ ਬੇਅੰਤਿ ਅਵਗੁਣ ਸਭਿ ਹਤੇ। ” (ਅੰਤ ਰਹਿਤ) 

-ਸੋਰ ੪, ਵਾਰ ੨੭੩ (653) 
ਬੇਅੰਤੁ - 
“ਤੂੰ ਬੇਅੰਤੁ ਅਤਿ ਮੂਚੋ ਮੂਚਾ। ” (ਅੰਤ ਰਹਿਤ) 

-ਮਾਝ ੫, ਅਸ ੩੫, ੮:੨ (130) 


(ਫਾ. ਬੇਐਬ) ਐਬ (ਨੁਕਸ) ਰਹਿਤ, ਵਿਕਾਰ ਰਹਿਤ 
“ਹਕਾ ਕਬੀਰ ਕਰੀਮ ਤੂ ਬੇਐਬ ਪਰਵਦਗਾਰ। ” 


-ਤਿਲੰ ੧, ੧, ੧:੨ (721) 


“ਜਾਣੁ ਮਿਠਾਈ ਇਖ ਬੇਈ ਪੀੜੇ ਨਾ ਹੁਦੇ । ” 
-ਮਾਰੂ ੫, ਵਾਰ ੧੩ਸ, ੫, ੨:੨ (1098) 


€ 2੩? €) 


“ਜੇਨ ਕਲਾ ਧਾਰਿਓ ਆਕਾਸੰ ਬੈਸੰਤਰੰ ਕਾਸਟ ਬੇਸਟੰ । ” 
-ਸਸ ੫. ੫੩੧ (1359) 

ਕੰਜਰੀ, ਵੇਸਵਾ 
“ਬੇਸਵਾ ਜੋਨਿ ਵਲਿ ਵਲਿ ਅਉਤਰੈ । ? 

-ਗੂਜ ਤ੍ਰਿਲੋ, ੨, ੨੨ (526) 

-<= ਵਿਸਾਰੀਏ, ਭੁਲੀਏ 

“ਕਿਉ ਮਨਹੁ ਬੇਸਾਰੀਐ ਨਿਮਖ ਨਹੀ ਟਾਰੀਐ ਗੁਣਵੰਤ ਪ੍ਰਾਨ ਹਮਾਰੇ। ” 

-ਸਿਰੀ ੫, ਛੰਤ ੩, ੨:੩ (80) 


“ਸਾਕਤ ਬੇਸੁਆ ਪੁਤ ਨਿਨਾਮ। ”” 
ਹੇ -ਗਉ ੫, ਅਸ ੭, ੩:੨ (239) 
ਬੇਸੁਮਾਰ ---- (ਫਾ. ਬੇਸ਼ੁਮਾਰ) ਅਣਗਿਣਤ, ਬਹੁਤ ਗਿਣਤੀ ਤੋ” ਪਰ੍ਹਾ, ਬੇਅੰਤ, ਅਨੰਤ 
“ਬੇਸੁਮਾਰ ਅਥਾਹ ਅਗਨਤ ਅਤੋਲੈ । ? 
-ਗਉ ੫. ਸੁਖ ੨੧, ੮:੯ (292) 
“ਖੁਦ ਖੁਦਾਇ ਵਡ ਬੇਸੁਮਾਰ। ” (ਬੇਅੰਤ) 
-ਰਾਮ ੫, ੪੫, ੧:੪ (896) 





3178 


-ਰਾਮ ੫, ੨੦, ੨:੪ (889) 


-ਗਉ ੫. ੭੫, ੨੨ (177) 


-ਭੈਰ ਨਾਮ, ੮, ੩੧ (1165) 


“ਜਬ ਜਮੁ ਆਇ ਸੰਘਾਰੈ ਮੂੜੇ ਤਬ ਤਨੁ ਬਿਨਸਿ ਜਾਇ ਬੇਹਾਲ। ” 
-ਬਿਲਾ ੫, ੧੬, ੧੨ (805) 


-ਗੂਜ ਕਬ, ੨, ੨:੧ (524) 


-ਮਾਰੂ ਕਬ, ੧, ੩:੧ (1105) 


-ਧਨਾ ੧, ੫, ੧੧੨ (661) 


“ਗੁਰ ਬਿਨੁ ਉਰਝਿ ਮਰਹਿ ਬੇਕਾਰਾ। ” (ਵਿਕਾਰਾਂ ਵਿਚ) 
-ਮਾਰੂ ੧, ਸੋਲਾ ੬, ੧੧:੧ (1026) 
ਬੇਕਾਰੁ - 
“ਕਰਿ ਅਨੁ ਗਹੁ ਆਪਿ ਰਾਖਿਓ ਨਹ ਉਪਜਤਉ ਬੇਕਾਰੁ । (ਵਿਕਾਰ) 
-ਕੇਦਾ ੫, ੧੨, ੧੧੨ (1211) 
(2) ਨਿਕੰਮੇ 
“ਨਿੰਦਕ ਟਿਕਨੁ ਨ ਪਾਵਨਿ ਮੁਲੇ ਉਡਿ ਗਏ ਬੇਕਾਰੁ । ” 
.-.ਹ -ਧਨਾ ੫, ੫੨, ੧":੨ (683) 


“ਦਰੋਗੁ ਪੜਿ ਪੜਿ ਖੁਸੀ ਹੋਇ ਬੇਖਬਰ ਬਾਦੁ ਬਕਾਹਿ। ”” 
-ਤਿਲੰ ਕਬ, ੧, ੨:੧ (727) 





3179 


ਬੇਗਮਪੁਰਾ --- ਉਹ ਸਥਾਨ ਜਿਥੇ ਕੋਈ ਗਮ ਨ ਹੋਵੇ 

“ਬੇਗਮਪੁਰਾ ਸਹਰ ਕੋ ਨਾਉ। ” 

-ਗਉ ਰਵਿ, ੨, ੧:੧ (345) 
(1) ਹੋਰ ਗਲ, ਦੂਜੀ ਗਲ 
“ਅਬ ਬੇਗਲ ਕਹਨੁ ਨ ਜਾਈ। ”” 

-ਸੋਰ ਕਬ, ੪, ੧:੪ (655) 
(2) ਛੇਤੀ 
“ਜਬ ਲਗੁ ਸਾਸੁ ਸਾਸੁ ਮਨ ਅੰਤਰਿ ਤਤੁ ਬੇਗਲ ਸਰਨਿ ਪਰੀਜੈ। ”” 

-ਕਲਿ ੪, ਅਸ ੪, ੮:੧ (1325) 


-ਗਉ ੫. ਬਾਅ ੫੨੧ (261) 


“ਏਤੇ ਕੁਕਰ ਹਉ ਬੇਗਾਨਾ ਭਉਕਾ ਇਸੁ ਤਨ ਤਾਈ। ” 
ਰਹ -ਬਿਲਾ ੧, ੧, ੪:੧ (795) 
ਵੇਗਾਰੀ, ਬੇਗਾਰ ਕਰਨ ਵਾਲਾ, ਜਬਰਦਸਤੀ ਫੜ ਕੇ ਲਿਆਂਦਾ ਬਿਨਾਂ ਪੈਸਿਆਂ ਤੋ ਕੰਮ 
ਕਰਨ ਵਾਲਾ 
“ਖੇਦੁ ਭਇਓ ਬੇਗਾਰੀ ਨਿਆਈ ਘਰ ਕੈ ਕਾਮਿ ਨ ਆਇਆ। ” 
-ਟੋਡੀ ੫, ੪, ੩:੨ (712) 


“ਹਰਿ ਕੇ ਸੰਤ ਸੁਣਹੁ ਜਨ ਭਾਈ ਗੁਰੁ ਸੇਵਿਹੁ ਬੇਗਿ ਬੇਗਾਲੀ। ”? 
-ਧਨਾ ੪, ੪8, ੨੨੧ (667) 


“ਬੇਗਿ ਮਿਲੀਜੈ ਅਪੁਨੇ ਰਾਮ ਪਿਆਰੇ । ? 
-ਗਉ ਕਬ, ੬੫, ੧":੨ (338) 


“ਉਡਹਿ ਤ ਬੇਗੁਲ ਬੇਗੁਲੇ ਤਾਕਹਿ ਚੋਗ ਘਣੀ। ” 


-ਰਾਮ ੧, ਓਅੰ ੩੩:੩ (934) 


“ਕੋ ਹੈ ਲਰਿਕਾ ਬੇਚਦੀ ਲਰਿਕੀ ਬੇਚੈ ਕੋਇ। ? 
-ਸਲੋ ਕਬ, ੪੩੦੧ (1366) 


“ਮਾਇਆ ਕਾਰਨ ਬਿਦਿਆ ਬੇਚਹੁ ਜਨਮੁ ਅਬਿਰਥਾ ਜਾਈ। ” 
-ਮਾਰੂ ਕਬ, ੧, ੩੨ (1103) 


--- ਵੇਚਿਆ ਹੈ 





3180 


“ਮਾਤਰ ਪਿਤਰ ਤਿਆਗਿ ਕੈ ਮਨੁ ਸੰਤਨ ਪਾਹਿ ਬੇਚਾਇਓ। ”” 
-ਸਾਰ ੫, ੧੩੭, ੧੧ (1230) 


(ਫਾ: ਬੇਚਾਰਾ) ਵਿਚਾਰਾ, ਦੀਨ, ਚਾਰਾ ਰਹਿਤ 
“ਆਖਣ ਵਾਲਾ ਕਿਆ ਬੇਚਾਰਾ। ” 
-ਆਸਾ ੧, ੧, ੪੧ (349) 

ਹੋਰ ਰੂਪ: 
ਬੇਚਾਰੇ - 
“ਕਿਆ ਹਮ ਜੀਅ ਜੰਤ ਬੇਚਾਰੇ ਬਰਨਿ ਨ ਸਾਕਹ ਏਕ ਰੋਮਾਣੀ ਏਕ ਰੋਮਾਈ। ? 
(ਦੀਨ) 

-ਬਿਲਾ ੫, ੯੧, ੧:੧ (822) 


“ਗਾਂਠਿ ਨ ਬਾਧਉ ਬੇਚਿ ਨ ਖਾਉ।” 
-ਭੈਰ ਕਬ, ੧, ੧":੨ (1157) 
ਹੋਰ ਰੂਪ: 
ਬੇਚਿਓ - 
“ਜਨ ਨਾਨਕ ਕੀ ਲਜ ਪਾਤਿ ਗੁਰੂ ਹੈ ਸਿਰੁ ਬੇਚਿਓ ਸਤਿਗੁਰ ਆਗੇ। ” (ਵੇਚਿਆ 
ਹੈ) 
-ਗਉ ੪, ੬੨, ੫:੨ (172) 
ਬੇਚਿਆ - 
“ਹਰਿ ਹਰਿ ਅਰਥਿ ਸਰੀਰੁ ਹਮ ਬੇਚਿਆ ਪੂਰੇ ਗੁਰ ਕੈ ਆਗੈ। ” (ਵੇਚਿਆ ਹੈ) 
-ਗਉ ੪, ੬੨, ੧:੧ (171) 
ਬੇਚੈ - 
“ਮਨੁ ਬੇਚੈ ਸਤਿਗੁਰ ਕੈ ਪਾਸਿ। ” (ਵੇਚੇ) 
-ਗਉ ੫. ਸੁਖ ੧੮, ੨੫ (286) 


“ਬਾਬੁਲ ਕੈ ਘਰਿ ਬੇਟੜੀ ਬਾਲੀ ਬਾਲੈ ਨੇਹਿ । ? 
-ਰਾਮ ੧, ਓਅੰ ੪੦:੩ (940) 


“ਮਾਇ ਬਾਪ ਕੋ ਬੇਟਾ ਨੀਕਾ ਸਸੁਰੈ ਚਤੁਰੁ ਜਵਾਈ। ” 
-ਸੋਰ ੧, ੩, ੧੧ (596) 


ਹੋਰ ਰੂਪ: 
ਬੇਟੇ - 
“ਕੇਤਿਆ ਕੇ ਬਾਪ ਕੇਤਿਆ ਕੇ ਬੇਟੇ ਕੇਤੇ ਗੁਰ ਚੇਲੇ ਹੂਏ । ”” 
-ਸਾਰ ੪, ਵਾਰ ੩ਸ, ੧, ੨:੩ (1238) 


“ਮਲਿਆ ਗੁਰੁ ਭਯੰਗਮ ਬੇਢਿਓ ਤ ਸੀਤਲਤਾ ਨ ਤਜੰਤ। ” 





3181 


-ਸਲੋ ਕਬ ੧੭੪੨ (1373) 


“ਤੋ ਪਹਿ ਦੁਗਣੀ ਮਜੂਰੀ ਦੈਹਉ ਮੋ ਕਉ ਬੇਢੀ ਦੇਹੁ ਬਤਾਈ ਹੋ। ” 
-ਸੋਰ ਨਾਮ, ੨, ੧੨ (657) 


“ਅਸਤਿ ਚਰਮ ਬਿਸਟਾ ਕੇ ਮੂੰਦੇ ਦੁਰਗੰਧ ਹੀ ਕੇ ਬੇਢੇ । ” 
-ਕੇਦਾ ਕਬ, ੪, ੧":੨ (1124) 


ਬੇਣੀ ਭਗਤ ਜਿਨ੍ਹਾਂ ਦਾ ਇਕ ਇਕ ਸ਼ਬਦ ਸਿਰੀ, ਰਾਮਕਲੀ ਤੇ ਪ੍ਰਭਾਤੀ ਰਾਗਾਂ ਵਿਚ 
ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ 
“ਭਗਤੁ ਬੇਣਿ ਗੁਣ ਰਵੈ ਸਹਜਿ ਆਤਮ ਰੰਗੁ ਮਾਣੈ। ? 
-ਸਵ ੧, ੮:੩ (1390) 
(1) ਬੇਣੀ ਭਗਤ, ਵੇਖੋ ਬੇਣਿ 
“ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ। ”? 
-ਸਿਰੀ ਬੇਣੀ, ੧, ੫:੪ (99) 
“ਬੇਣੀ ਕਉ ਗੁਰਿ ਕੀਓ ਪ੍ਰਗਾਸੁ । ” 
-ਬਸੰ ੫, ਅਸ ੧, ੫:੩ (1192) 
(2) ਤ੍ਰਿਬੇਣੀ (ਗੰਗਾ, ਜਮਨਾ ਤੇ ਸਰਸਵਤੀ) ਦਾ ਸੰਗਮ 
“ਗੰਗਾ ਸਾਗਰੁ ਬੇਣੀ ਸੰਗਮੁ ਅਠਸਠਿ ਅੰਕਿ ਸਮਾਈ ਹੇ । ” 


-ਮਾਰੂ ੧, ਸੋਲਾ ੨, ੯:੩ (1022) 


“ਤਉ ਅਨਹਦ ਬੇਣੁ ਸਹਜ ਮਹਿ ਬਾਇ। ”” 
-ਗਉ ਕਬ, ਵਾ ੧:੪ (344) 
“ਪਰਪੰਚ ਬੇਣੁ ਤਹੀ ਮਨੁ ਰਾਖਿਆ ਬ੍ਰਹਮ ਅਗਨਿ ਪਰਜਾਰੀ। ”” 
-ਰਾਮ ੧, ਅਸ ੯, ੫:੧ (907) 


“ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ। ” 
-ਗਉ ੫. ਸੁਖ ੮, ੬:੧ (273) 


ਜਿਸ ਵਿਚ ਕੋਈ ਤਾਲ (ਲੈਅ, ਨਿਯਮ, ਸੰਜਮ) ਨ ਹੋਵੇ, ਭੂਤ ਨਾ, ਬੇਸੁਰਾ 
“ਸਚਿ ਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ। ”” 
-ਆਸਾ ੧, ਵਾਰ ੧੧ਸ, ੧, ੧:੧ (468) 


-ਸਾਰ ੫. ੯੨, ੧":੧ (1222) 


-ਬਿਲਾ ੧, ਥਿਤੀ ੬:੧ (839) 





3182 


“ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ । ” 


-ਮਾਰੂ ੧, ੭, ੧੨ (991) 
ਬੇਤਾਲਿਆ - 
““ਨਾਵਹੁ ਭੁਲਾ ਜਗੁ ਫਿਰੈ ਬੇਤਾਲਿਆ। ” (ਭੂਤਨਾ ਹੋ ਕੇ, ਬੇਸੁਰਾ ਬਣ ਕੇ) 
-ਮਾਝ ੧, ਵਾਰ ੨੪੨੮ (149) 
ਬੇਤਾਲੇ - 
“ਮਨਮੁਖ ਅੱਧੇ ਫਿਰਹਿ ਬੇਤਾਲੇ। ” (ਭੂਤਨਿਆਂ ਵਾਂਗ) 
-ਮਾਝ ੩, ਅਸ ੧੪, ੭:੨ (117) 
ਜਾਣਨਵਾਲੀ, ਗਿਆਤਾ 
“ਨਹ ਚਤੁਰਿ ਸੁਘਰਿ ਸੁਜਾਤ ਬੇਤੀ ਮੋਹਿ ਨਿਰਗੁਨਿ ਗੁਨੁ ਨਹੀ। ? 
-ਬਿਲਾ ਮ: ੫. ਛੰਤ ੩, ੩:੩ (847) 
ਹੋਰ ਰੂਪ: 
ਬੇਤੇ - 
“ਬ੍ਹਮ ਕੇ ਬੇਤੇ ਸਬਦੁ ਪਛਾਣਹਿ ਹਉਮੈ ਜਾਤਿ ਗਵਾਈ। ” (ਗਿਆਤਾ) 
-ਸਿਰੀ ੩, ਅਸ ੨੨, ੩:੨ (67) 
(1) ਗਿਆਨ ਭਰੇ ਗ੍ਰੰਥ, ਹਿੰਦੂਆਂ ਦੇ ਧਾਰਮਕ ਗ੍ਰੰਥ 
“ਸਾਸਤ ਸਿੰਮ੍ਤਿ ਬੇਦ ਚਾਰਿ ਮੁਖਾਗਰ ਬਿਚਰੇ । ? 
-ਸਿਰੀ ੫, ਅਸ ੨੬, ੫:੧ (70) 
(2) ਗਿਆਨ 
“ਮਨ ਹਠ ਬੁਧੀ ਕੇਤੀਆ ਕੇਤੇ ਬੇਦ ਬੀਚਾਰ। ”? 
-ਸਿਰੀ ੧, ਅਸ ੧੪, ੫:੨ (62) 
“ਪੜਿ ਪੜਿ ਪੰਡਿਤ ਬੇਦ ਵਖਾਣਹਿ । ”” 
-ਸਿਰੀ ੪, ਵਾਰ ੯ਸ, ੩, ੧:੧ (85) 
ਬੇਦਉਚਾਰ --- ਵੇਦਾਂ ਦਾ ਉਚਾਰਨ ਕਰਨ ਵਾਲਿਆਂ 
“ਪਤਿਤ ਉਧਾਰਣਾ ਜੀਅ ਜੰਤ ਤਾਰਣਾ ਬੇਦਉਚਾਰ ਨਹੀ ਅੰਤੁ ਪਾਇਓ। ”” 
-ਧਨਾ ੫, ੫੩, ੨੯੧ (683) 


“ਬੇਦਸ ਮਾਹ ਰੁਤੀ ਥਿਤੀ ਵਾਰ ਭਲੇ। ” 
-ਤੁਖਾ ੧, ਬਾਰਾ ੧੭:੧ (1109) 


“ਸਿਮ੍ਰਿਤਿ ਪੁਰਾਣ ਚਤੁਰ ਬੇਦਹ ਖਟੁ ਸਾਸਤ੍ ਜਾਕਉ ਜਪਾਤਿ। ” 
ਹੋਰ ਰੂਪ: 
ਬੇਦਹਿ - 
“ਏਕੁ ਸੁਧਾਖਰੁ ਜਾ ਕੈ ਹਿਰਦੈ ਵਸਿਆ ਤਿਨਿ ਬੇਦਹਿ ਤਤ ਪਛਾਣਿਆ। ” (ਵੇਦਾਂ 
ਦਾ) 
-ਸਾਰ ੫, ੧੧, ੧%":੨ (1205) 





3183 


ਬੇਦਹੁ - 
“ਅਰਝਿ ਉਰਝਿ ਕੈ ਪਚਿ ਮੂਆ ਚਾਰਉ ਬੇਦਹੁ ਮਾਹਿ। ” (ਵੇਦਾਂ) 
-ਸਲੋ ਕਬ, ੨੩੭੨ (1377) 


“ਮੇਰੀ ਬੇਦਨ ਹਰਿ ਗੁਰੁ ਪੂਰਾ ਜਾਣੈ । ” 
-ਮਾਝ ੪, ੩, ੩੧ (95) 
“ਸੋ ਰੋਵੈ ਜਿਸੁ ਬੇਦਨ ਹੋਇ। ”? 
-ਆਸਾ ੧, ਅਸ ੪, ੨੧੨ (413) 
ਬੇਦਨਾਈ --- ਪੀੜਾ, ਵੇਦਨਾ 
“ਕੈਸੇ ਕਹਉ ਮੋਹਿ ਜੀਅ ਬੇਦਨਾਈ। ”” 
-ਸਾਰ ੫, ੧੫, ੧":੧(1206) 
ਪੀੜ, ਦੁੱਖ 
“ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ। ” 
-ਧਨਾ ੪, ੧੩, ੧":੨ (670) 
-= ਵੇਦਾਂ ਵਾਲਾ ਵਿਆਸ ਰਿਸ਼ੀ, ਵੇਦਾਂ ਦਾ ਰਚਿਤਾ ਵਿਆਸ ਰਿਸ਼ੀ 
““ਪੂਛਹੁ ਬ੍ਹਮੇ ਨਾਰਦੇ ਬੇਦਬਿਆਸੈ ਕੋਇ। ” 
-ਸਿਰੀ ੧, ਅਸ ੧੦, ੧":੨ (59) 
(1) ਵੇਦਾਂ ਦਾ, ਵੇਦਾਂ ਨੂੰ 


“ਕੇਤੇ ਪੰਡਿਤ ਜੋਤਕੀ ਬੇਦਾ ਕਰਹਿ ਬੀਚਾਰੁ । ” 


-ਸਿਰੀ ੧, ਅਸ ੫, ੭੧ (56) 
“'ਬਗਾ ਰਤਾ ਪੀਅਲਾ ਕਾਲਾ ਬੇਦਾ ਕਰੀ ਪੁਕਾਰ । ”” 
-ਮਾਝ ੧, ਵਾਰ ੪ਸ, ੧, ੧:੪ (139) 


ਬੇਦਾਂ 
“ਪੜਿ ਪੜਿ ਪੰਡਿਤ ਮੋਨੀ ਥਕੇ ਬੇਦਾਂ ਕਾ ਅਭਿਆਸੁ । ” 
-ਮਲਾ ੩, ਅਸ ੨, ੭:੧ (1277) 
(2) ਗਿਆਨ 
“ਬੇਦਾ ਗੰਢੁ ਬੋਲੇ ਸਚੁ ਕੋਇ। ” 
-ਮਾਝ ੧, ਵਾਰ ੧੨ਸ, ੧, ੨:੯ (143) 
(ਫਾ. ਬੇਦਾਰ) ਜਾਗਦੀ, ਸੁਚੇਤ, ਖਬਰਦਾਰ 
“ਦੁਨੀਆ ਹੁਸੀਆਰ ਬੇਦਾਰ ਜਾਗਤ ਮੁਸੀਅਤ ਹਉ ਰੇ ਭਾਈ। ”” 
-ਰਾਮ ਕਬ, ੨, ੧“:੧ (972) 


“ਪਤਿਤ ਪਾਵਨ ਪ੍ਰਭ ਬਿਰਦੁ ਬੇਦਿ ਲੇਖਿਆ। ”” 
-ਬਿਲਾ ੫, ੧੪, ੩:੧ (805) 
“ਨਭੀਜੈ ਰਾਗੀ ਨਾਦੀ ਬੇਦਿ। ” (ਭਾਵ ਵੇਦ ਪੜ੍ਹਨ ਨਾਲ) 





3184 


-ਸਾਰ ੪, ਵਾਰ ੧ਸ, ੧, ੨:੧ (1091) 
ਹੋਰ ਰੂਪ: 
ਬੇਦੀ - 
“ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ 
ਰਾਜੇ। ” (ਵੇਦਾਂ ਨਾਲ) 
-ਆਸਾ ੪, ਛੰਤ ੧੮, ੪:੧ (450) 
(1) ਵੇਦਾਂ ਨਾਲ, ਵੇਖੋ “ਬੇਦਿ? 
(2) ਵਿਆਹ ਦੀ ਵੇਦੀ 
“ਨਾਭਿ ਕਮਲ ਮਹਿ ਬੇਦੀ ਰਚਿ ਲੇ ਬ੍ਰਹਮ ਗਿਆਨ ਉਚਾਰਾ। ” 
-ਆਸਾ ਕਬ, ੨੪, ੨੧੯੧ (482) 
(3) ਧਰਮ ਪੁਸਤਕ ਦੇ ਦਸੇ ਕਰਮ ਕਾਂਡਾਂ ਅਨੁਸਾਰ ਜੀਵਨ ਬਤੀਤ ਕਰਨ ਵਾਲਾ, 
ਕਰਮਦ-ਕਾਂਡੀ, ਵੇਦ ਅਭਿਮਾਨੀ 
“ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੇ ਲਿਖਾਇਆ। ” 
-ਸੋਰ ਕਬ, ੩, ੨੨ (654) 
ਹੋਰ ਰੂਪ: 
ਬੇਦ - 
“ਕਥਾ ਕਹਾਣੀ ਬੇਦੰਤੈ ਆਣੀ ਪਾਪੁ ਪੁੰਨੁ ਬੀਚਾਰੁ । ? (ਵੇਦਾਂ ਨੇ) 
-ਸਾਰ ੪, ੧੬ਸ, ੨, ੧:੨ (1243) 


“ਬੇਦੁ ਪੁਕਾਰੇ ਵਾਚੀਐ ਬਾਣੀ ਬੂਹਮ ਬਿਆਸੁ । ” 
-ਸਿਰੀ ੧, ਅਸ ੭, ੬:੧ (57) 

(2) ਗਿਆਨ 
“ਬੇਦੁ ਬਾਦੁ ਨ ਪਾਖੰਡੁ ਅਉਧੂ ਜਤੁ ਸਤੁ ਸਬਦਿ ਬੀਚਾਰੀ। ” (ਭਾਵ ਵਿਦਵਤਾ) 

-ਰਾਮ ੧, ਅਸ ੯, ੧੯੧ (908) 
“ਨਾਉ ਵਿਸਾਰਹਿ ਬੇਦੁ ਸਮਾਲਹਿ ਬਿਖੁ ਭੂਲੇ ਲੇਖਾਰੀ। ” (ਗਿਆਨ) 

-ਮਾਰੂ ੧, ਅਸ ੧੧, ੫:੨ (1015) 

ਬੇਦੇਸਵਾ ---- ਬਿਨਾ ਦੇਸ ਦੇ, ਲਾਮਕਾਨ 


“ਨਾਮੇ ਕਾ ਸੁਆਮੀ ਅੰਤਰਜਾਮੀ ਫਿਰੇ ਸਗਲ ਬੇਦੇਸੇਵਾ। ” 
-ਭੈਰ ਨਾਮ, ੧, ੪:੨ (1167) 


“ਬਾਣ ਬੇਧੰਚ ਕੁਰੰਕ ਨਾਦ ਅਲਿ ਬੰਧਨ ਕੁਸਮ ਬਾਸਨਹ। ? 
-ਜੈਤ ੫, ਵਾਰ ੧੨ਸ, ੫, ੧:੨ (708) 


ਵਿੰਨ੍ਹ 
“ਕੋਟਿ ਆਵਧ ਤਿਸੁ ਬੇਧਤ ਨਾਹਿ। ” 


-ਸੂਹੀ ੫, ੨੪, ੨੨ (742) 





3185 


“ਰਾਮ ਮੇਰਾ ਮਨੁ ਤਨੁ ਬੇਧਿ ਲੀਓ ਹਰਿ ਸਾਚੇ । 
-ਗਉ ੪, ੫੫, ੧":੧ (169) 
ਹੋਰ ਰੂਪ: 
ਬੇਧਿਉ - 
“ਪ੍ਰੇਮ ਪਿਰੰਮ ਨ ਬੇਧਿਉ ਉਰਝਿਓ ਮਿਥ ਬਿਉਹਾਰ। ” (ਵਿੰਨ੍ਹਿਆ ਗਿਆ) 
-ਚਉ ੫, ੬:੨ (1364) 
ਬੇਧਿਓ - 
“ਉਲਟਿ ਭੇਦ ਮਨੁ ਬੇਧਿਓ ਪਾਇਓ ਅਭੰਗ ਅਛੇਦ । ” (ਵਿਨ੍ਹਿਆ ਹੋਇਆ) 
-ਗਉ ਕਬ, ਬਾਅ ੪:੨ (340) 
ਬੇਧਿਆ - 
“ਗੁਰ ਸਬਦੀ ਮਨੁ ਬੇਧਿਆ ਪ੍ਰਭੁ ਮਿਲਿਆ ਆਪਿ ਹਦੂਰਿ। ” (ਵਿੰਨ੍ਹਿਆ ਗਿਆ) 
-ਸਿਰੀ ੩, ੨੯, ੨੪ (37) 
“ਹਰਿ ਚਰਨ ਕਮਲ ਮਨੁ ਬੇਧਿਆ ਕਿਛੁਆਨ ਨ ਮੀਠਾ ਰਾਮ ਰਾਜੇ। ” (ਭਾਵ ਮੋਹਿਤ 
ਹੋਇਆ, ਜੁੜਿਆ) 
-ਆਸਾ ੫. ਛੰਤ ੩, ੧:੧ (453) 
ਬੇਧੀ - 
“ਕਾਮਣਿ ਹਰਿ ਰਸਿ ਬੇਧੀ ਜੀਉ ਹਰਿ ਕੈ ਸਹਜਿ ਸੁਭਾਏ। ” (ਵਿੰਨ੍ਹੀ, ਪ੍ਰੋਈ ਹੋਈ) 
-ਗਉ ੩, ਛੰਤ ੩, ੧:੧ (245) 
“ਰੂਪ ਕੰਨਿਆ ਸੁੰਦਰਿ ਬੇਧੀ ਸਸੈ ਸਿੰਘ ਗੁਨ ਗਾਏ। ” (ਭਾਵ ਸੰਜੋਗ ਕੀਤਾ) 
-ਆਸਾ ਕਬ, ੬, ੩੨ (477) 


-ਰਾਮ ਕਬ, ੧੦, ੨:੩ (972) 


“ਹਰਿ ਨਾਨਕ ਬੇਧੇ ਚਰਨ ਕਮਲ ਕਿਛੁ ਆਨ ਨ ਮੀਠਾ। ? 

-ਆਸਾ ੫. ਛੰਤ ੩, ੧:੬ (459) 
(2) ਵਿੰਨ੍ਹੇ ਹਨ 
“ਬ੍ਹਮਾ ਬਿਸਨੁ ਮਹੇਸਰ ਬੇਧੇ। ” 


-ਗੋਂਡ ਕਬ, ੮, ੪:੩ (872) 


“ਅਨਿਕ ਪਾਰਜਾਤ ਅਨਿਕ ਮੁਖਿ ਬੇਨ । ”” 
-ਸਾਰ ੫. ਅਸ ੨, ੫੯੨ (1236) 


-ਤਿਲੰ ੧, ੧, ੪:੧ (721) 


“ਜੋ ਗੁਰੂ ਗੁਰੂ ਅਹਿਨਿਸਿ ਜਪੈ ਦਾਸੁ ਭਟੁ ਬੇਨਤਿ ਕਹੈ । ” 





3186 


-ਸਵ ੪, ਨਲ ੭:੫ (1399) 


ਬੇਨਤੀ - 
(1) ਨਮਰ ਹੋ ਕੇ ਕਹਿਣਾ, ਆਜਿਜ਼ੀ ਨਾਲ ਕਹੀ ਹੋਈ ਗੱਲ 
“ਪ੍ਣਵੈ ਨਾਨਕੁ ਬੇਨਤੀ ਤੂ ਸਰਵਰੁ ਤੂ ਹੰਸੁ । ”” 


-ਸਿਰੀ ੧, ੨੫, ੪:੧ (23) 
ਹੋਰ ਰੂਪ: 
ਬੇਨੰਤੀ - 
“ਨਾਨਕ ਦਾਸੁ ਕਹੈ ਬੇਨੰਤੀ ਹਉ ਲਾਗਾ ਤਿਨ ਕੈ ਪਾਏ । ” 
-ਸੋਰ ੩, ੫, ੪:੩ (601) 
“ਨਾਨਕ ਸਾਚੁ ਕਹੈ ਬੇਨੰਤੀ ਮਨੁ ਮਾਂਜੈ ਸਚੁ ਸੋਈ। ”” 
-ਧਨ ੧, ਛੰਤ ੧, ੪:੬ (688) 
ਬੇਨੰਤੀਆ - 
“ਨਾਨਕ ਕੀ ਬੇਨੰਤੀਆ ਮੈ ਤੇਰਾ ਜੋਰੁ। ? (ਨਮਰ ਕਥਨ) 
-ਬਿਲਾ ੫, ੭੩, ੨੨ (818) 
(2) ਅਰਦਾਸ, ਆਜਿਜ਼ੀ ਨਾਲ ਕੀਤੀ ਯਾਚਨਾ, ਅਰਜ਼ 
“ਪਾਇ ਲਗਉ ਮੋਹਿ ਕਰਉ ਬੇਨਤੀ ਕੋਊ ਸੰਤੁ ਮਿਲੈ ਬਡਭਾਗੀ । ” 
-ਗਉ ੫, ੧੧੯, ੧":੨ (204) 
ਹੋਰ ਰੂਪ: 
ਬੇਨੰਤੀ - 
“ਕਰਉ ਬੇਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ। ” 
-ਗਉ ੫. ਸੋਹ ੫, ੧:੧ (13) 
ਬੇਨੰਤੀਆ - 
“ਨਾਨਕ ਕੀ ਬੇਨੰਤੀਆ ਕਰਿ ਕਿਰਪਾ ਦੀਜੈ ਨਾਮੁ। (ਅਰਦਾਸ, ਬੇਨਤੀ) 
-ਮਾਝ ੫, ਬਾਰਾ ੧੯ (133) 
“ਸੁਣਿ ਯਾਰ ਹਮਾਰੇ ਸਜਣ ਇਕ ਕਰਉ ਬੇਨੰਤੀਆ। ” 
-ਜੈਤ ੫, ਛੰਤ ੧, ੧:੧ (703) 


ਰ<ਯ 


“ਨਿਸਿ ਬਾਸੁਰ ਨਖਿਅਤੂ ਬਿਨਾਸੀ ਰਵਿ ਸਸੀਅਰ ਬੇਨਾਧਾ। ” 
-ਸਾਰ ੫, ੬, ੧:੧ (1204) 


ਬੇਨਿਵਾਜਾ --- ਨਮਾਜ਼ ਨ ਕਰਨ ਵਾਲਾ 
“ਫਰੀਦਾ ਬੇਨਿਵਾਜਾ ਕੁਤਿਆ ਏਹ ਨ ਭਲੀ ਰੀਤਿ। ”” 
-ਸਲੋ ਫਰ, ੭੦੧ (1381) 


“ਅਖੰਡ ਮੰਡਲ ਨਿਰੰਕਾਰ ਮਹਿ ਅਨਹਦ ਬੇਨੁ ਬਜਾਵਉਗੋ । ? 
-ਰਾਮ ਨਾਮ, ੨, ੧੧੨ (972) 
--- (ਫਾ. ਬੇਪਰਵਾ) ਬੇਫਿਕਰ, ਪਰਵਾ (ਇਛਾ) ਰਹਿਤ 
“ਦੂਸਨ ਨਾਹੀ ਅਵਰ ਕੋ ਨਾਨਕ ਬੇਪਰਵਾਹ । ” 





3187 


-ਗਉ ੫. ਬਾਅ ੧੨ਸ:੨ (252) 
“ਨਾਨਕ ਸੋ ਸੋਹਾਗਣੀ ਜੁ ਭਾਵੈ ਬੇਪਰਵਾਹ। ” (ਭਾਵ ਪ੍ਰਭੂ) 
-ਸਲੋ ਫਰ, ੩੨੪੨ (1379) 


“ਨਾਨਕ ਜਨੁ ਨਾਮੁ ਸਲਾਹੇ ਬਿਗਸੈ ਸੋ ਨਾਮੁ ਬੇਪਰਵਾਹਾ ਹੇ। ”” 
-ਮਾਰੂ ੩, ਸੋਲਾ ੧੧, ੧੬:੩ (1055) 
ਬੇਪਰਵਾਹੁ - 
“ਬੇਪਰਵਾਹੁ ਰਹਤ ਹੈ ਸੁਆਮੀ ਇਕ ਨਾਮ ਕੈ ਆਧਾਰਾ। ? (ਅਨਗਰਜ਼, ਮਸਤ) 
-ਰਾਮ ੫, ੫, ੨੨ (884) 
ਬੇਪਰਵਾਹੇ - 
“ਪਾਰਬ੍ਰਹਮ ਗੁਰ ਬੇਪਰਵਾਹੇ। ” 
-ਗੋਂਡ ੫, ੧, ੪:੨ (869) 
ਨਿਗੁਰਾ, ਜਿਸਦਾ ਕੋਈ ਪੀਰ (ਗੁਰੂ) ਨ ਹੋਵੇ 
“ਸੁਨਿ ਅੰਧਲੀ ਲੋਈ ਬੇਪੀਰਿ। ? 
-ਗੋਂਡ ਕਬ, ੬, ੪:੩ (871) 


-ਮਾਝ ੧, ਵਾਰ ੧ਸ, ੧, ੨:੩ (137) 


“ਬੇਬਰਜਤ ਬੇਦ ਸੰਤਨਾ ਉਆਹੂ ਸਿਉ ਰੇ ਹਿਤਨੋ। ” 
-ਗਉ ੫. ੧੪੮, ੧:੧ (212) 


“ਸੰਗਿ ਨ ਕੋਈ ਭਈਆ ਬੇਬਾ। ”” 
-ਮਾਰੂ ੫, ਅਸ ੮, ੩:੧ (1020) 


“ਬਦਬਖਤ ਹਮਚੁ ਬਖੀਲ ਗਾਫਿਲ ਬੇ ਨਜਰ ਬੇਬਾਕ । ” 
-ਤਿਲੰ ੧, ੧, ੪:੧ (721) 


“ਲਖ ਤਪ ਉਪਰਿ ਤੀਰਥਾਂ ਸਹਜ ਜੋਗ ਬੇਬਾਣ। ” 
-ਆਸਾ ੧, ਵਾਰ ੮ਸ, ੧, ੨੨ (467) 


ਹੋਰ ਰੂਪ: 
ਬੇਬਾਣਿ - 
“ਸੋ ਪੁਭੁ ਚਿਤਿ ਨ ਆਇਓ ਛੁਟੈਗੀ ਬੇਬਾਣਿ। ” (ਜੰਗਲ ਵਿਚ) 
-ਸਿਰੀ ੫, ੭੩, ੧:੨ (43) 


ਬੇਬਾਣੀ - 





3188 


“ਰਹੈ ਬੇਬਾਣੀ ਮੜੀ ਮਸਾਣੀ। ”” (ਜੰਗਲਾਂ ਵਿਚ) 
-ਆਸਾ ੧, ਵਾਰ ੯ਸ, ੧, ੨:੧੩ (467) 


“ਹਰਿ ਕਥਾ ਪੜੀਐ ਹਰਿ ਨਾਮੁ ਸੁਣੀਐ ਬੇਬਾਣੁ ਹਰਿ ਰੰਗੁ ਗੁਰ ਭਾਵਏ। ”? 

-ਰਾਮ ਸੁੰਦ, ਸਦ ੫:੩ (923) 
ਜੰਗਲਾਂ ਵਿਚ (ਰਹਿਣਾ) 
“ਨਾਮ ਬਿਨਾਂ ਗਤਿ ਕੋਇ ਨ ਪਾਂਵੈ ਹਤਿ ਨਿ ਗੁਹਿ ਬੇਬਾਣੈ । ” 

-ਗਉ ੧, ਛੰਤ ੨, ੩:੫ (243) 

ਬੇਹੁਤਾਜ ---- ਜਿਸ ਨੂੰ ਕਿਸੇ ਦੀ ਮੁਹਤਾਜੀ ਨਾ ਹੋਵੇ 
“ਸਭ ਹੀ ਮਧਿ ਸਭਹਿ ਤੇ ਬਾਹਰਿ ਬੇਮੁਹਤਾਜ ਬਾਪਾ। ” 
-ਸਿਰੀ ੫, ੯੭, ੨੨ (51) 


“ਬੇਮੁਹਤਾਜੁ ਪੂਰਾ ਪਾਤਿਸਾਹੁ। ” (ਜਿਸ ਨੂੰ ਕਿਸੇ ਦੀ ਮੁਕਤੀ ਨਹੀਂ) 
-ਗਉ ੫, ੯੫, ੪:੧ (184) 


ਬੇਮੁਹਤਾਜੇ - 
“ਪ੍ਰਭ ਕਉ ਸਿਮਰਹਿ ਸਿ ਬੇਮੁਹਤਾਜੇ। ” 


-ਗਉ ੫. ਸੁਖ ੧, ੫:੫ (263) 


ਮੁਨਕਰ, ਮੂੰਹ ਦੂਜੇ ਪਾਸੇ ਫੇਰਨ ਵਾਲਾ 
“ਜੋ ਬੇਮੁਖ ਗੋਬਿੰਦ ਤੇ ਪਿਆਰੇ ਤਿਨ ਕੁਲਿ ਲਾਗੈ ਗਾਲਿ। ”” 

-ਸੋਰ ੫, ਅਸ ੨, ੬:੨ (641) 

ਬੇਮੁਖਾਈ --- ਬੇਮੁਖਤਾ, ਮੂੰਹ ਮੋੜਿਆ ਹੋਣਾ 
“ਜਿਹ ਪ੍ਰਭੂ ਬਿਸਾਰਿ ਗੁਰ ਤੇ ਬੇਮੁਖਾਈ ਤੇ ਨਰਕ ਘੋਰ ਮਹਿ ਪਰਿਆ। ” 
-ਸੋਰ ੫, ੧੫, ੩੨ (613) 

ਵੇਮੁਖ, ਜਿਸ ਨੂੰ ਦੂਜੇ ਪਾਸੇ ਮੂੰਹ ਮੋੜਿਆ ਹੋਵੇ 
“ਤਿਸੁ ਸਿਉ ਬੇਮੁਖੁ ਜਿਨਿ ਜੀਉ ਪਿੰਡੁ ਚੀਨਾ। ? 

-ਗਉ ੫. ੧੪੭, ੧":੧ (195) 
ਵਾਰੀ, ਵੇਰ 
“ਕਹਿ ਕਬੀਰ ਅੰਤ ਕੀ ਬੇਰ ਆਇ ਲਗੋ ਕਾਲੂ ਨਿਦਾਨਿ। ” 

-ਕੇਦਾ ਕਬ, ੫, ੨੨ (1124) 


“ਓਹ ਬੇਰਾ ਨਹ ਬੂਝੀਐ ਜਉ ਆਇ ਪਰੈ ਜਮ ਫੰਧੁ। ” 

-ਗਉ ੫. ਬਾਅ ੧੯੪ (254) 
(2) ਵੇਰਾਂ, ਵਾਰੀ 
“ਬਲਿਹਾਰੈ ਨਾਨਕ ਲਖ ਬੇਰਾ ਮੇਰੇ ਠਾਕੁਰ ਅਗਮ ਅਗਾਧਿਓ। ” 





3189 


-ਦੇਵ ੫, ੧੩, ੨੨ (530) 


-ਰਾਮ ੫, ੨੯, ੩੯੧ (892) 


“ਕਬੀਰ ਮਾਰੀ ਮਰਉ ਕੁਸੰਗ ਕੀ ਕੇਲੇ ਨਿਕਟਿ ਜੁ ਬੇਰਿ। ? 
-ਸਲੋ ਕਬ, ੮੮:੧ (1369) 


“ਪ੍ਰਭ ਸਰਣਿ ਤੇਰੀ ਕਾਟਿ ਬੇਰੀ ਸੰਸਾਰੁ ਸਾਗਰੁ ਤਾਰੀਐ। ” 
-ਬਿਹਾ ੫. ਛੰਤ ੬, ੨:੩ (545) 


-<<> ਵਾਰੀ 
“ਬਾਰਿ ਜਾਉ ਲਖ ਬੇਰੀਆ ਹਰਿ ਸਜਣੁ ਅਗਮ ਅਗਾਹੁ । ” 
-ਮਾਝ ੫. ਬਾਰਾ ੧੧:੭ (135) 


“ਹਰਿ ਨਾਨਕ ਬਿਸਰੁ ਨ ਕਾਹੂ ਬੇਰੇ। ” 
-ਬਿਲਾ ੫, ੧੯, ੨੨ (806) 
ਹੋਰ ਰੂਪ: 
ਬੇਰੈ - 
“ਪ੍ਰਭ ਕ੍ਰਿਪਾ ਤੇ ਸੰਤ ਪਾਏ ਵਾਰਿ ਵਾਰਿ ਨਾਨਕ ਉਹ ਬੇਰੈ। ! (ਵੇਲੇ) 
-ਕਾਨ ੫, ੧੬, ੪੧੨ (1301) 


“ਸੈਲਾਗਰ ਬੇਰ੍ਹੇ ਹੈ ਭੁਇ ਅੰਗਾ। ” 
-ਗੂਜ ਰਵਿ, ੧, ੨:੧ (525) 


“ਜੋਵਹਿ ਕੂਪ ਸਿੰਚਨ ਕਉ ਬਸੁਧਾ ਉਠਿ ਬੈਲ ਗਏ ਚਰਿ ਬੇਲ। ” 
-ਆਸਾ ੪, ੬੧, ੨੨ (368) 


“ਕਰਉ ਬੇਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ। ” 
-ਗਉ ੫. ਸੋਹ ੫, ੧:੧ (13) 


“ਕਰਮ ਕਰਤੂਤਿ ਬੇਲਿ ਬਿਸਥਾਰੀ ਰਾਮ ਨਾਮੁ ਫਲੁ ਹੂਆ। ” 
-ਆਸਾ ੧, ੮, ੧੧ (351) 


੭ 
“ਪੁਤੁ ਕਲਤੁ ਮੋਹੁ ਬਿਖੁ ਹੈ ਅੰਤਿ ਬੇਲੀ ਕੋਇ ਨ ਹੋਇ।” 
-ਸਿਰੀ ੪, ੭੦, ੧%:੨ (41) 





3190 


ਹੋਰ ਰੂਪ: 
ਬੇਲੀਆ - 
“ਗੁਰ ਸਬਦੁ ਕਮਾਵਹਿ ਜਨਮਿ ਨ ਆਵਹਿ ਤਿਨਾ ਹਰਿ ਪ੍ਰਭੁ ਬੇਲੀਆ। ” (ਮਿਤਰ) 
- ਤੁਖਾਂ ੧, ਛੰਤ ੨, ੪:੪ (1110) 
---- ਜਿਸ ਨੂੰ ਵਜ਼ੀਰ ਭਾਵ ਸਲਾਹਕਾਰ ਦੀ ਲੋੜ ਨਹੀੱ 
ਜੀਉ।”” 
-ਸਵ ੪, ਗਯੰ ੮:੨ (1402) 


“ਨਾਨਕ ਨਾਉ ਬੇੜਾ ਨਾਉ ਤੁਲਹੜਾ ਭਾਈ ਜਿਤੁ ਲਗਿ ਪਾਰਿ ਜਨ ਪਾਇ। ” 

-ਸੋਰ ੩, ੯, ੪:੨ (603) 
“ਕਬੀਰ ਬੇੜਾ ਜਰਜਰਾ ਫੂਟੇ ਛੇਂਕ ਹਜਾਰ। ” (ਜੀਵਨ ਬੇੜਾ ਭਾਵ ਸਰੀਰ) 

-ਸਲੋ ਕਬ, ੩੫੧੧ (1366) 


(1) ਨਾਉਕਾ 
“ਨਾ ਬੇੜੀ ਨ ਤੁਲਹੜਾ ਨਾ ਪਾਈਐ ਪਿਰੁ ਦੂਰਿ। ” 


-ਸਿਰੀ ੧, ੯, ੧:੩ (17) 
(2) ਬੰਧਨ, ਫਾਹੀ, ਜੰਜੀਰ 
“ਸਰਨਿ ਤੇਰੀ ਕਟਿ ਮਹਾ ਬੇੜੀ ਇਕੁ ਨਾਮੁ ਦੇਹਿ ਅਧਾਰਾ। ”” 
-ਬਿਹਾ ੫. ਛੰਤ ੭, ੪:੫ (546) 
(3) ਵ੍ਰੇੜੀ, ਲਿਬੜੀ ਹੋਈ 
“ਫਰੀਦਾ ਰਹੀ ਸੁ ਬੇੜੀ ਹਿੰਡੁ ਦੀ ਗਈ ਕਥੂਰੀ ਗੰਧੁ । ” 
-ਸਲੋ ਫਰ, ੩੩੦੨ (1379) 


“ਸਤਿਗੁਰੁ ਬੋਹਿਥੁ ਬੇੜੁ ਸਚਾ ਰਖਸੀ। ”” 
-ਮਲਾ ੧, ਵਾਰ ੨੬੫ (1290) 


““ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ। ”” 
-ਸੂਹੀ ੨, ੪, ੧:੧ (729) 


-ਗਉ ਕਬ, ੬੧, ੧":੨ (337) 


“ਭਉਜਲੁ ਪਾਰਿ ਉਤਾਰਿਅਨੁ ਭਾਈ ਸਤਿਗੁਰ ਬੇੜੈ ਚਾੜਿ। ” (ਬੇੜੀ ਵਿਚ) 
-ਸੋਰ ੩, ਅਸ ੨, ੨੨ (638) 





3191 


“ਕਬੀਰ ਚੰਦਨ ਕਾ ਬਿਰਵਾ ਭਲਾ ਬੇੜ੍ਹਿਓ ਢਾਕ ਪਲਾਸ । ”” 
-ਸਲੋ ਕਬ, ੧੧੨ (1365) 


(1) (ਅ. ਬੈ) ਖਰੀਦਨਾ 
“ਬਹੁਤੁ ਦਰਬੁ ਹਸਤੀ ਅਰੁ ਘੋੜੇ ਲਾਲ ਲਾਖ ਬੈ ਆਨੀ। ”” 
-ਆਸਾ ੫, ੩੮, ੧੨ (379) 
(2) ਮੁਲ/ਕੀਮਤ ਲੈ ਕੇ ਦੇਣਾ 
“ਇਹੁ ਤਨੁ ਵੇਚੀ ਬੈ ਕਰੀ ਜੇ ਕੋ ਲਏ ਵਿਕਾਇ। ”” 
-ਸੂਹੀ ੧, ੭, ੪:੧ (730) 
ਜਿਸ ਦਾ ਘਰ ਨਾਲ ਰਹਿਤ ਹੈ ਅਰਥਾਤ ਥਿਰ ਹੈ 
“ਸਭ ਮਹਿ ਸਬਦੁ ਵਰਤੈ ਪ੍ਰਭ ਸਾਚਾ ਕਰਮਿ ਮਿਲੈ ਬੈਆਲੰ। ” 
-ਮਲਾ ੧, ਅਸ ੪, ੮:੨ (1275) 
ਵੈਸ਼, ਖੇਤੀ ਤੇ ਵਪਾਰ ਕਰਨ ਵਾਲਾ ਵਿਅਕਤੀ 
“ਬ੍ਹਮਨ ਬੈਸ ਸੁਦ ਅਰੁ ਖੁਤ੍ੀ ਡੋਮ ਚੰਡਾਰ ਮਲੇਛ ਮਨ ਸੋਇ। ”? 
੍‌੍ -ਬਿਲਾ ਰਵਿ, ੨, ੧:੧ (858) 
ਬੈਠਦਾ ਹਾਂ 
“ਸਿਵ ਨਗਰੀ ਮਹਿ ਆਸਣਿ ਬੈਸਉ ਕਲਪ ਤਿਆਗੀ ਬਾਦੰ। ” 
-ਆਸਾ ੧, ੩੭, ੨੯੧ (360) 


ਬੈਠਦੀ 
“ਸਾ ਧਨ ਰੰਡ ਨ ਬੈਸਈ ਜੇ ਸਤਿਗੁਰ ਮਾਹਿ ਸਮਾਇ। ”” 
-ਸਿਰੀ ੧, ਅਸ ੨, ੪:੧ (54) 
ਬੈਠਣਾ 
“ਜਹ ਬੈਸਾਵਹਿ ਬੈਸਹ ਭਾਈ ਜਾ ਭੇਜਹਿ ਤਹ ਜਾਉ। ” 
-ਸਲੋ ੩, ੫੧:੩ (1419) 


ਹੋਰ ਰੂਪ: 
ਬੈਸਹਿ - 
“ਰੇ ਮਨ ਲੇਖੇ ਚਾਲਹਿ ਲੇਖੇ ਬੈਸਹਿ ਲੇਖੈ ਲੈਦਾ ਸਾਹਾ। ? (ਬੈਠਦਾ ਹੈ) 
-ਆਸਾ ੫. ੧੨੩, ੪੧ (402) 


ਬੈਸਹੁ - 
“ਸੁਖਿ ਬੈਸਹੁ ਸੰਤ ਸਾਜਨ ਪਰਵਾਰੁ । (ਬੈਠੋ) 
-ਗਉ ੫, ੯੬, ੪:੧ (185) 
ਬਹਿਣੀ, ਸੰਗਤ, ਬੈਠਕ, ਸੁਹਬਤ 
“ਸਚੀ ਬੈਸਕ ਤਿਨ੍ਹਾਂ ਸੰਗਿ ਜਿਨ ਸੰਗਿ ਜਪੀਐ ਨਾਉ। ” 
-ਗੂਜ ੫, ਵਾਰ ੧੦ਸ, ੫. ੨:੧ (520) 





3192 


-ਆਸਾ ੧, ੧੮, ੨੧੨ (354) 


ਰੁ --- ਬੈਠਣ ਵਾਲੇ 
“ਕੂੜੁ ਮੰਡਪ ਕੂੜੁ ਮਾੜੀ ਕੂੜੁ ਬੈਸਣਹਾਰੁ । ” 
-ਆਸਾ ੧, ਵਾਰ ੧੦ਸ, ੧, ੧:੨ (468) 


“ਮੁਕਾਮੁ ਕਰਿ ਘਰਿ ਬੈਸਣਾ ਨਿਤ ਚਲਣੈ ਕੀ ਧੋਖ। ? 

-ਸਿਰੀ ੧, ਅਸ, ੧੭, ੧੧ (64) 
ਹੋਰ ਰੂਪ: 
ਬੈਸਣਿ - 
“ਆਸਣਿ ਬੈਸਣਿ ਥਿਰੁ ਨਾਰਾਇਣੁ ਤਿਤੁ ਮਨੁ ਰਾਤਾ ਵੀਚਾਰੇ। ” (ਬੈਠਣ) 

-ਆਸਾ ੧, ਛੰਤ ੨, ੧੫ (436) 
ਬੈਸਣੂ - 
“ਤਾ ਦਰਗਹ ਬੈਸਣੁ ਪਾਈਐ। ” (ਬੈਠਣਾ) 

-ਸਿਰੀ ੧, ੩੩, ੪:੨ (26) 


“ਜਿਉ ਸੁਪਨੈ ਹੋਇ ਬੈਸਤ ਰਾਜਾ। ” 
-ਗਉ ੫, ੮੦, ੨:੩ (179) 
“ਚਾਲਤ ਬੈਸਤ ਸੋਵਤ ਹਰਿ ਜਸੁ ਮਨਿ ਤਨਿ ਚਰਨ ਖਟਾਨੀ। ? (ਬੈਠਦਿਆਂ) 
-ਆਸਾ ੫. ੧੩੫, ੨੧ (404) 
ਬੈਸੰਤਰ ---- ਅਗਨੀ, ਅੱਗ 
“ਕਈ ਕੋਟਿ ਪਵਣ ਪਾਣੀ ਬੈਸੰਤਰ। ? 
-ਗਉ ੫, ਸੁਖ ੧੦, ੩:੫ (275) 


ਹੋਰ ਰੂਪ: 
੨॥ 94 94 -੍‌ 
“ਜੇਨ ਕਲਾ ਧਾਰਿਓ ਆਕਾਸੰ ਬੈਸੰਤਰੰ ਕਾਸਟ ਬੇਸਟੰ। ” (ਅਗਨੀ) 
-ਸਸ ੫. ੫੩੧ (1359) 


ਬੈਸੰਤਰਿ - 
“ਤਨੁ ਬੈਸੰਤਰਿ ਹੋਮੀਐ ਇਕ ਰਤੀ ਤੋਲਿ ਕਟਾਇ। ”” (ਅਗਨੀ ਵਿਚ) 

-ਸਿਰੀ ੧, ਅਸ ੧੪, ੨:੧ (62) 
ਬੈਸੰਤਰੁ - 
“ਗੁਰਮੁਖਿ ਪਵਣੁ ਬੈਸੰਤਰੁ ਖੇਲੈ ਵਿਡਾਣੀ। ” (ਅਗਨੀ) 

-ਮਾਝ ੩, ਅਸ ੧੪, ੨੨ (117) 
ਬੈਸੰਤਰੋ - 
“ਪਉਣੁ ਪਾਣੀ ਬੈਸੰਤਰੋ ਮੇਰੀ ਜਿੰਦੁੜੀਏ ਨਿਤ ਹਰਿ ਹਰਿ ਹਰਿ ਜਸੁ ਗਾਂਵੈ ਰਾਮ। ? 
(ਅੱਗ) 

-ਬਿਹਾ ੪, ਛੰਤ ੪, ੪:੨ (540) 





3193 


“ਸੰਗਿ ਕੁਸੰਗੀ ਬੈਸਤੇ ਤਬ ਪੂਛੇ ਧਰਮ ਰਾਇ। ” 
-ਰਾਮ ੫, ਵਾਰ ੨੦ਸ, ੫, ੨:੨ (965) 
ਬੈਸਨਉ ---- ਵਿਸ਼ਣੂ ਦਾ ਉਪਾਸ਼ਕ 
“ਕਬੀਰ ਬੈਸਨਉ ਕੀ ਕੂਕਰਿ ਭਲੀ ਸਾਕਤ ਕੀ ਬੁਰੀ ਮਾਇ।” 
-ਸਲੋ ਕਬ, ੫੨੧੧ (1367) 


“ਜਿਥੈ ਬੈਸਨਿ ਸਾਧ ਜਨ ਸੋ ਥਾਨੁ ਸੁਹੰਦਾ। ? 
-ਗਉ ੫. ਵਾਰ ੫:੧ (319) 


ਹੋਰ ਰੂਪ: 
ਬੈਸਨੂ - 
“ਜਿਹ ਘਰ ਮਹਿ ਬੈਸਨੁ ਨਹੀ ਪਾਵਤ ਸੋ ਥਾਨੁ ਮਿਲਿਓ ਬਾਸਾਨੀ। ” (ਬੈਠਣਾ, ਭਾਵ 


-ਸਾਰ ੫, ੩੧, ੧:੨ (1210) 


-ਗਉ ੫. ੧੬੫, ੪:੧ (199) 


-ਬਿਲਾ ਰਵਿ, ੨, ੧":੧ (858) 


“ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਖੇ ਭਾਉ। ” 
-ਸਿਰੀ ੧, ੧, ੩੨ (14) 
ਹੋਰ ਰੂਪ: 
ਬੈਸਾਇ - 
“ਇਕਿ ਬੈਸਾਇ ਰਖੇ ਗ੍ਰਿਹ ਅੰਤਰਿ। ? 
-ਮਾਰੂ ੫, ਸੋਲਾ ੧੦, ੫:੧ (1081) 
(2) ਝਾੜ ਟਾਹਣੀਆਂ 
““ਤਲੈ ਰੇ ਬੈਸਾ ਊਪਰਿ ਸੂਲਾ। ” 
-ਆਸਾ ਕਬ, ੨੨, ੩੯੧ (481) 
ਬੈਠਾਵੇ 
“ਜਹ ਬੈਸਾਲਹਿ ਤਹ ਬੈਸਾ ਸੁਆਮੀ ਜਹ ਭੇਜਹਿ ਤਹ ਜਾਵਾ। ”? 
-ਮਾਰੂ ੩, ੧, ੧:੧ (993) 


ਬੇਸਾਵਹਿ ---- ਬੈਠਾਵੇ 





3194 


“ਜਹ ਬੈਸਾਵਹਿ ਬੈਸਹ ਭਾਈ ਜਹ ਭੇਜਹਿ ਤਹ ਜਾਉ। ” 
-ਸਲੋ ੩, ੫੧:੩ (1419) 


“ਸਚ ਘਰਿ ਬੈਸਿ ਰਹੇ ਗੁਣ ਗਾਏ ਨਾਨਕ ਬਿਨਸੇ ਕੂਹਾ ਜੀਉ। ”” 
ਮਾਝ ੫, ੧੮, ੪:੧ (100) 
ਹੋਰ ਰੂਪ: 
ਬੈਸਿਓ - 
“ਚਰਣ ਤਲੈ ਉਗਾਹਿ ਬੈਸਿਓ ਸੁਮੁ ਨ ਰਹਿਓ ਸਰੀਰਿ। ” (ਬੈਠ ਜਾਂਦਾ ਹੈ) 
-ਮਾਰੂ ੫, ਅਸ ੩, ੨:੧ (1017) 
“ਅਜੁ ਮੈ ਬੈਸਿਓ ਹਰਿ ਹਾਟ। ” (ਬੈਠਾ ਹਾਂ) 
-ਮਲਾ ੫, ੧੪, ੧੧ (1269) 
ਬੈਸੀਐ - 
“ਤਿੰਨਾ ਪਾਸਿ ਨ ਬੈਸੀਐ ਓਨਾ ਘਰੁ ਨ ਗਿਰਾਉ। ? (ਬੈਠੀਐ) 
-ਸਿਰੀ ੩, ਅਸ ੨੦, ੪:੨ (66) 
(1) ਵੈਸ਼, ਕਿਰਸਾਨੀ ਅਥਵਾ ਵਪਾਰ ਕਰਨ ਵਾਲਾ ਮਨੁੱਖ 
“ਖਤ੍ਰੀ ਬ੍ਰਾਹਮਣੁ ਸੂਦੁ ਬੈਸੁ ਉਧੰਰੈ ਸਿਮਰਿ ਚੰਡਾਲ। ” 
-ਗਉ ੫. ਥਿਤੀ ੧੭:੭ (300) 
(2) ਬੈਠ 
“ਮਨੁ ਦ੍ਰਿਤੁ ਕਰਿ ਆਸਣਿ ਬੈਸੁ ਜੋਗੀ ਤਾ ਤੇਰੀ ਕਲਪਣਾ ਜਾਈ। ” 
-ਰਾਮ ੩, ਅਸ ੧, ੩:੧ (908) 
ਹੋਰ ਰੂਪ: 
ਬੈਸੇ - 
“ਹਰਿ ਧਨੁ ਚਲਤੇ ਹਰਿਧਨੁ ਬੈਸੇ ਹਰਿਧਨੁ ਜਾਗਤ ਸੂਤਾ। ” (ਬੈਠਿਆ) 
-ਗੂਜ ੫, ੩, ੧":੨ (495) 
ਬੈਸੈ - 
“ਜਹ ਬੈਸਉ ਤਹ ਨਾਲੇ ਬੈਸੈ। ” (ਬੈਠੇ) 
-ਆਸਾ ੫, ੪, ੩੯੧ (371) 


“ਆਵਧ ਹੀਣੰ ਜਥਾ ਸੂਰਾ ਨਾਨਕ ਧਰਮ ਹੀਣੰ ਤਥਾ ਬੈਸਵਹ। ” 
-ਸਸ ੫, ੫੬੨ (1359) 


--- ਅਗਨੀ ਵਿਚ 
“ਗਿਰੰਤ ਗਿਰਿ ਪਤਿਤ ਪਾਤਾਲੰ ਜਲੰਤ ਦੇਦੀਪੁ ਬੈਸਾਂਤਰਹ । ? 
-ਸਸ ੫, ੧੭੧੧ (1355) 


-ਰਾਮ ਬਸ, ਵਾਰ ੬:੧ (967) 





3195 


(2) ਸਥਾਨ 
“ਸਚੇ ਸਚਾ ਬੈਹਣਾ ਨਦਰੀ ਨਦਰਿ ਪਿਆਰਿ। ? 
-ਮਾਰੂ ੧, ਅਸ ੯, ੬:੨ (1015) 


(1) ਬੈਠਣ ਉਠਣ, ਸੰਗਤ 
“ਸੇਈ ਸੁੰਦਰ ਸੋਹਣੇ। ” 
“ਸਾਧਸੰਗਿ ਜਿਨ ਬੈਹਣੇ। ? 
-ਮਾਝ ੫, ਅਸ ੩੮, ੩:੧੧੨ (132) 
(2) ਬੈਠਣ ਦਾ ਸਥਾਨ, ਭਾਵ ਤਖਤ 
“ਕਿਤੀ ਬੈਹਨ੍ਿ ਬੈਹਣੇ ਮੁਚੁ ਵਜਾਇਨਿ ਵਜ। ? 
-ਗੂਜ ੫, ਵਾਰ ੨ਸ, ੫, ੨੧ (518) 


ਬੈਠਦੇ ਹਨ 
“ਕਿਤੀ ਬੈਹਨ੍ਹਿ ਬੈਹਣੇ ਮੁਚੁ ਵਜਾਇਨਿ ਵਜ। ? 
-ਗੂਜ ੫, ਵਾਰ ੨ਸ, ੫, ੨:੧ (518) 


-ਗਉ ੫, ਅਸ ੨, ੫:੩ (236) 


“ਏਕ ਪਲਕ ਸੁਖ ਸਾਧ ਸਮਾਗਮ ਕੋਟਿ ਬੇਕੁੰਠਹ ਪਾਂਏ । ” 
-ਸਾਰ ੫, ੨੩, ੧":੨ (1208) 

ਬੈਕੁੰਠਹਿ - 
“ਅਜੈਮਲ ਕੀਓ ਬੈਕੁੰਠਹਿ ਥਾਨ। ”” (ਬੈਕੁੰਠ ਵਿਚ) 

-ਗੋਂਡ ਨਾਮ, ੫, ੨੨ (874) 
ਬੈਕੁੰਠਿ - 
“ਨਿੰਦਾ ਹੋਇ ਤ ਬੈਕੁੰਠਿ ਜਾਈਐ। ”” 

-ਗਉ ਕਬ, ੭੧, ੧:੧ (339) 


ਠੂ- 
“ਜਿਥੈ ਰਖਹਿ ਬੈਕੁੰਠੁ ਤਿਥਾਈ ਤੂੰ ਸਭਨਾ ਕੇ ਪ੍ਰਤਿਪਾਲਾ ਜੀਉ। ” 
-ਮਾਝ ੫, ੪੦, ੩:੩ (106) 


-ਗਉ ਕਬ, ੧੦, ੪:੨ (325) 
“ਦਰ ਦਰਸਨ ਕਾ ਪ੍ਰੀਤਮੁ ਹੋਵੈ ਮੁਕਤਿ ਬੈਕੁੰਠੈ ਕਰੈ ਕਿਆ। ? 
-ਆਸਾ ੧, ੩੮. ੧:੧ (360) 


-ਆਸਾ ੫, ੧੦੩, ੧:੧ (396) 





3196 


ਬੈਠੇ 
“ਮੁਖਿ ਅਪਿਆਉ ਬੈਠ ਕਉ ਦੈਨ। ”” 
-ਗਉ ੫. ਸੁਖ ੪, ੧:੮ (267) 


ਬੈਠਣ ਦਾ ਥਾਂ ਭਾਵ ਨਿਵਾਸ ਸਥਾਨ 
“ਸਚੁਥਾਨੁ ਸਚੁ ਬੈਠਕਾ ਸਚੁ ਸੁਆਉ ਬਣਾਇਆ। ” 
-ਮਾਰੂ ੫, ੧੪, ੪:੧ (1002) 


ਬਹਿਣ 
“ਸਾਧਸੰਗਿ ਤਾ ਬੈਠਣੁ ਪਾਵਉ । ”? 
-ਗਉ ੫, ੯੧, ੪:੨ (183) 
(1) ਬੈਠਦਿਆਂ 
“ਉਠਤ ਬੈਠਤ ਸੋਵਤ ਜਾਗਤ ਹਰਿ ਧਿਆਈਐ ਸਗਲ ਅਵਰਦਾ ਜੀਉ। ”? 
੍‌੍ -ਮਾਝ ੫, ੨੪, ੧:੧ (101) 
(2) ਬੈਠਿਆਂ ਬੈਠਿਆਂ 
“ਕਈ ਕੋਟਿ ਬੈਠਤ ਹੀ ਖਾਹਿ। ”” 
-ਗਉ ੫. ਸੁਖ ੧੦, ੫:੫ (276) 
(3) ਬੈਠਦੇ ਹਨ 
“ਸੁਖ ਮੈ ਆਨਿ ਬਹੁਤੁ ਮਿਲਿ ਬੈਠਤ ਰਹਤ ਚਹੁ ਦਿਸਿ ਘੇਰੈ । ” 
੍‌੍ -ਸੋਰ ੯, ੧੨, ੧੧ (634) 
ਭਾਵ ਸੰਗਤ 
“ਜਨ ਕੀ ਟਹਲ ਸੰਭਾਖਨੁ ਜਨ ਸਿਉ ਉਠਨੁ ਬੈਠਨੁ ਜਨ ਕੈ ਸੰਗਾ। ? 
ਦੁ -ਬਿਲਾ ੫, ੧੨੦, ੧੧ (828) 


ਹੋਰ ਰੂਪ: 

ਬੈਠਨੋ - 

“ਸੰਗਿ ਬੈਠਨੋ ਕਹੀ ਨ ਪਾਵਤ ਹੁਣਿ ਸਗਲ ਚਰਣ ਸੇਵਈ। ” (ਬੈਠਣ ਲਈ) 
-ਆਸਾ ੫, ੧੨੪, ੨੩੨ (402) 


ਬੈਠੀਆਂ ਹਨ 
-ਮਾਝ ੫, ਬਾਰਾ ੧੦:੧ (135) 
ਬਹਿਣਾ 
“ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ਸਭ ਵਾਉ। ”” (ਭਾਵ ਪਕੀ ਤਰ੍ਹਾਂ ਸਥਿਰ ਹੋਣਾ) 
-ਸਿਰੀ ੧, ੧, ੪:੧ (14) 
“ਦੁਰਮਤਿ ਕਾ ਦੁਖੁ ਕਟਿਆ ਭਾਗੁ ਬੈਠਾ ਮਸਤਕਿ ਆਇ ਜੀਉ। ” (ਬਹਿ ਗਿਆ) 
-ਸਿਰੀ ੧, ਅਸ ੨੮, ੧੧:੩ (72) 
(2) ਸਥਿਤ 
““ਰਾਰੈ ਰੂਪਿ ਨਿਰਾਲਮੁ ਬੈਠਾ ਨਦਰਿ ਕਰੇ ਵਿਚਿ ਛਾਇਆ। ” 
-ਆਸਾ ੧, ੮, ੩੨ (351) 





3197 


ਬੈਠਾਇਆ, ਸਥਿਤ ਕੀਤਾ 
“ਹਰਿ ਸਿੰਘਾਸਣੁ ਦੀਅਉ ਸਿਰੀ ਗੁਰੁ ਤਹ ਬੈਠਾਯਉ । ” 
-ਸਵ ੫, ਹਰਿ ੨੨ (1409) 
ਬੈਠਾਇਆ ਹੈ 
“ਜਿਨਿ ਸੁਖਿ ਬੈਠਾਲੀ ਤਿਸੁ ਭਉ ਬਹੁਤੁ ਦਿਖਾਇਆ। ” 
-ਆਸਾ ੫. ੧, ੧੨ (370) 


-ਭੈਰ ੫, ੩੬, ੨੩ (1146) 


““ਜੂਠੀ ਕਰਛੀ ਪਰੋਸਨ ਲਾਗਾ ਜੂਠੇ ਹੀ ਬੈਠਿ ਖਾਇਆ। ” 

-ਬਸੰ ਕਬ, ੭, ੩੨ (1195) 
ਹੋਰ ਰੂਪ: 
ਬੈਠਿਆ - 
“ਬਿਨੁ ਭਾਗਾ ਸਤਿਗੁਰੁ ਨ ਮਿਲੈ ਘਰਿ ਬੈਠਿਆ ਨਿਕਟਿ ਨਿਤ ਪਾਸਿ। ? (ਬੈਠੇ 
ਹੋਇਆ) 

-ਸਿਰੀ ੫, ੬੭, ੩੧ (40) 

ਬੈਠੀ - 


“ਉਸਾਰਿ ਮੜੋਲੀ ਰਾਖੇ ਦੁਆਰਾ ਭੀਤਰਿ ਬੈਠੀ ਸਾ ਧਨਾ। ” (ਬੈਠੀ ਹੈ) (ਸਥਿਤ ਹੈ) 
-ਗਉ ੧, ੧੪, ੨:੧ (155) 


ਬੈਠੀਆਂ - 
“ਜੋਬਨੁ ਗਇਆ ਬਿਤੀਤਿ ਜਰੁ ਮਲਿ ਬੈਠੀਆ। ? (ਬੈਠਾ ਹੈ) 
-ਜੈਤ ੫, ਛੰਤ ੩, ੩੧ (705) 

ਬੈਠੀਆਂ - 
“ਕਾਰੀ ਕਢੀ ਕਿਆ ਥੀਐ ਜਾਂ ਚਾਰੇ ਬੈਠੀਆਂ ਨਾਲਿ। ”” 

-ਸਿਰੀ ੪, ਵਾਰ ੨੦ਸ, ੧, ੧੨ (91) 
ਬੈਠੁ - 
“ਆਉ ਬੈਠੁ ਆਦਰੁ ਸੁਭ ਦੇਊ। ” (ਬੈਠੋ, “ਆਉ ਬੈਠੁ ਭਾਵ ਹੈ “ਜੀ - 


-ਗਉ ੫. ਬਾਅ ੧੦:੪ (252) 
ਬੈਠੇ ਸਤਿਗੁਰ ਪਾਸਿ। ” (ਬਹਿ 
-ਗਉ ੪, ਵਾਰ ੨੬:੫ (314) 
“ਥਿਰੁ ਘਰਿ ਬੈਠੇ ਪੁਭੁ ਅਪਨਾ ਪਾਵਹੁ। ” (ਬੈਠਿਆਂ) 


-ਆਸਾ ੫, ੬੨, ੨੨ (386) 
ਬੈਠੋ - 





3198 


“ਅਲੈ ਨ ਲਾਛੇ ਪਾਰ ਮਲੋ ਪਰ ਮਲੀਓ ਬੈਠੋ ਰੀ ਆਈ। ” (ਬੈਠਿਆ ਭਾਵ ਆ 
ਵਸਿਆ) 
-ਗੂਜ ਨਾਮ, ੨, ੧:੧ (525) 
“ਮਨੁ ਮੇਰੋ ਧਾਵਨ ਤੇ ਛੂਟਿਓ ਕਰਿ ਬੈਠੋ ਬਿਸਰਾਮੁ । ” (ਬੈਠਾ ਹੈ) 
-ਬਸੰ ੯, ੩, ੧":੨ (1187) 
ਬਚਨ, ਬੋਲ, ਸੁਹਣੀਆਂ ਗਲਾਂ 
“ਗੁਰਮਤਿ ਮਨਿ ਅੰਮ੍ਰਿਤੁ ਵੁਠੜਾ ਮੇਰੀ ਜਿੰਦੁੜੀਏ ਮੁਖਿ ਅੰਮ੍ਰਿਤ ਬੈਣ ਅਲਾਏ 


-ਬਿਹਾ ੪, ਛੰਤ ੧, ੨:੧ (538) 


“ਨਾ ਕੁਲ ਢੰਗੁ ਨ ਮੀਠੇ ਬੈਣਾ। ” (ਬੋਲ) 

-ਸ਼ੂਹੀ ੧, ਅਸ ੧, ੧":੨ (750) 
ਬੈਣੀ - 
“ਕਾਨੀ” ਕਾਲੂ ਸੁਣੈ ਬਿਖੁ ਬੈਣੀ। ” (ਬੋਲ, ਬਚਨ) 


-ਗਉ ੧, ਅਸ ੧੪, ੮:੨ (227) 
“ਆਪਿ ਪਤੀਜੈ ਗੁਰ ਕੀ ਬੈਣੀ। ” (ਬਚਨਾਂ ਦੁਆਰਾ) 
-ਮਾਰੂ ੧, ਸੋਲਾ ੧, ੭:੨ (1020) 


; ਹਕੀਮ 
“ਰਾਮ ਰਾਇ ਹੋਹਿ ਬੈਦ ਬਨਵਾਰੀ। ” 
-ਸੋਰ ਭੀਖ, ੧, ੧":੧ (659) 


ਬੈਦਕ ਨਾਟਿਕ ਦੇਖਿ ਭੁਲਾਨੇ ਮੈ ਹਿਰਦੈ ਮਨਿ ਤਨਿ ਪ੍ਰੇਮ ਪੀਹ ਲਗਈਆ। ” 
-ਬਿਲਾ ੪, ਅਸ ੬, ੨੨ (836) 


-ਸੋਰ ੫, ੩੪, ੧":੧ (618) 


ਟੂ ਪਾਰਬ੍ਰਹਮ ਪਰਮੇਸੂਰ ਆਰਾਧਿ ਨਾਨਕ ਹਰਿ ਹਰਿ ਹਰੇ । ” 
-ਸਸ ੫, ੪੯੫ (1358) 


“ਸਾਧ ਕੈ ਸੰਗਿ ਮਨੋਹਰ ਬੈਨ। ”” 

-ਗਉ ੫. ਸੁਖ ੭, ੨:੬ (271) 
(2) ਬੀਨ 
“ਸੁੰਦਰ ਕੁੰਡਲ ਮੁਕਟ ਬੈਨ। ”? 





3199 


-ਮਾਰੂ ੫, ਸੋਲਾ ੧੧, ੧੦੨ (1082) 
“'ਝੈਨ ਉਚਰਉ ਤੁਅ ਨਾਮ ਜੀ ਚਰਨ ਕਮਲ ਰਿਦ ਠਾਉ। ”! (ਬਚਨਾਂ ਦੁਆਰਾ) 
-ਸਲੋ ਕਬ, ੧੧੯੮੨ (1370) 
ਬਚਨਾਂ ਵਿਚ 
“ਨੈਨਹੁ ਸੂਤਕੁ ਬੈਨਹੁ ਸੂਤਕੁ ਸੂਤਕੁ ਸ੍ਵਨੀ ਹੋਈ। ” 
੍‌੍ .--. -ਗਉ ਕਬ, ਅਸ ੪੧, ੨੧ (331) 


ਬਚਨ 
“ਏਕੋ ਰਵਿ ਰਹਿਆ ਘਟ ਅੰਤਰਿ ਮੁਖਿ ਬੋਲਹੁ ਗੁਰ ਅੰਮ੍ਰਿਤ ਬੈਨਾ। ” 
-ਆਸਾ ੪, ੫੫, ੧੨ (366) 
ਹੋਰ ਰੂਪ: 
ਬੈਨੀ - 
“ਜੋ ਇਛਹੁ ਸੋਈ ਫਲੁ ਪਾਵਹੁ ਹਰਿ ਬੋਲਹੁ ਗੁਰਮਤਿ ਬੈਨੀ। ” (ਬਚਨਾਂ ਦੁਆਰਾ) 
-ਬਿਲਾ ੪, ੫, ੧”:੨ (800) 


(1) ਵੈਰ, ਦੁਸ਼ਮਨੀ 
“ਬੈਰ ਬਿਰੋਧ ਕਾਮ ਕ੍ਰੋਧ ਮੋਹ। ? 

-ਗਉ ੫. ਸੁਖ ੪, ੭:੭ (267) 
(2) ਵੈਰੀ, ਵੈਰ ਕਰਨ ਵਾਲੇ 
“ਜਾ ਕੈ ਕੀਐ ਸ੍ਮੁ ਕਰੈ ਤੇ ਬੈਰ ਬਿਰੋਧੀ। ? 

-ਬਿਲਾ ੫, ੩੬, ੩:੧ (809) 

ਵੈਰੀ 
“ਕਹੁ ਕਬੀਰ ਸੰਤਨ ਕੀ ਬੈਰਨਿ ਤੀਨਿ ਲੋਕ ਕੀ ਪਿਆਰੀ। ”? 


-ਆਸਾ ਕਬ, ੪, ੪੨ (476) 


ਵੈਰੀ, ਓਪਰੇ 
“ਬੀਰਾ ਬੀਰਾ ਕਰਿ ਰਹੀ ਬੀਰ ਭਏ ਬੈਰਾਇ। ”” 
-ਰਾਮ ੧, ਓਅੰ ੪੦੧ (935) 


(1) ਵੈਰ 
“ਤਾ ਤੇ ਇਸੁ ਸੰਗਿ ਨਹੀ ਬੈਰਾਈ। ” 
-ਗਉ ੫. ਅਸ ੧, ੨:੪ (235) 
(2) ਓਪਰੇ 
“ਇਨ ਲੋਗਨ ਸਿਉ ਹਮ ਭਏ ਬੈਰਾਈ। ”? 
-ਪੁਭਾ ੫, ਅਸ ੧, ੭੧ (1347) 
(3) ਵੈਰੀ 
“ਆਪੇ ਮਿਹਰ ਦਇਆਪਤਿ ਦਾਤਾ ਨਾ ਕਿਸੈ ਕੋ ਬੈਰਾਈ ਹੇ। ? 
-ਮਾਰੂ ੧, ਸੋਲਾ ੨, ੧੧:੩ (1022) 


ਹੋਰ ਰੂਪ: 
ਬੈਰਾਈਆ - 





3200 


“ਜੀਤੇ ਪੰਚ ਬੈਰਾਈਆ ਨਾਨਕ ਸਫਲ ਮਾਰੂ ਇਹੁ ਰਾਗੁ । ” 
-ਸਲੋ ੫, ੩੨ (1425) 

ਬੇਰਾਈਐ - 
“ਸਹਜ ਸੰਤੋਖ ਕਾ ਆਸਣੁ ਜਾਣੈ ਕਿਉ ਛੇਚੇ ਬੈਰਾਈਐ। ”” 

-ਰਾਮ ੧, ਸਿਗੋ ੨੧:੪ (940) 
(1) ਉਪਰਾਮਤਾ, ਉਦਾਸੀਨਤਾ 
“ਬਿਨੁ ਬੈਰਾਗ ਨ ਛੂਟਸਿ ਮਾਇਆ। ” 

-ਗਉ ਕਬ, ੩੪, ੧:੨ (329) 


ਵੈਰਾਗ ਵਾਲੀ, ਉਦਾਸੀਨਤਾ/ ਉਪਰਾਮਤਾ ਗ੍ਰਸਤ 
“ਖੋਜਤ ਖੋਜਤ ਭਈ ਬੈਰਾਗਨਿ ਪ੍ਰਭ ਦਰਸਨ ਕਉ ਹਉ ਫਿਰਤ ਤਿਸਾਈ। ” 

-ਗਉ ੫, ੧੧੮", ੩੧ (204) 
ਹੋਰ ਰੂਪ: 
ਬੈਰਾਗਨਿ - 
“ਦਸ ਬੈਰਾਗਨਿ ਆਗਿਆਕਾਰੀ ਤਬ ਨਿਰਮਲ ਜੋਗੀ ਥੀਏ। ” (ਵੈਰਾਗ ਨੂੰ ਪ੍ਰਾਪਤ 
ਹੋਈ) 

-ਗਉ ੫, ੧੩੨", ੨:੨ (708) 
“ਲਾਇ ਬਿਰਹੁ ਭਗਵੰਤ ਸੰਗੇ ਹੋਇ ਮਿਲੁ ਬੈਰਾਗਨਿ ਰਾਮ। ” (ਤਿਆਗਨ ਉਪਰਾਮ) 

-ਬਿਲਾ ੫. ਛੰਤ ੪, ੪:੧ (848) 
ਬੈਰਾਗਨੀ - 
“ਪਗ ਧੂਰਿ ਬਾਂਛਉ ਸਦਾ ਜਾਚਉ ਨਾਮ ਰਸਿ ਬੈਰਾਗਨੀ। ” (ਵੈਰਾਗਨ) 

-ਬਿਹਾ ੫, ਛੰਤ ੪, ੧:੩ (544) 


ਬੈਰਾਗੀ, ਵੈਰਾਗ ਨੂੰ ਪ੍ਰਾਪਤ, ਇਛਾ ਰਹਿਤ 
“ਜਨਮ ਪਦਾਰਥੁ ਜੀਤੀਐ ਜਪਿ ਹਰਿ ਬੈਰਾਗਰੁ । ? 
-ਕਾਨ ੪, ਵਾਰ ੧੪:੪ (1318) 


(“ਮਹਾਨਕੋਸ਼! ਅਰਥ ਰਤਨਾ ਦੀ ਖਾਨ ਕੀਤਾ ਹੈ) 
ਹੋਰ ਰੂਪ: 
ਬੈਰਾਗਰੋ - 
“ਤੂ ਠਾਕੁਰੋ ਬੈਰਾਗਰੋ ਮੈ ਜੇਹੀ ਘਣਚੇਰੀ ਰਾਮ। ” (ਇਛਾ ਰਹਿਤ, ਵੈਰਾਗਵਾਨ) 
-ਸੂਹੀ ੫, ਛੰਵ ੪, ੧:੧ (779) 
ਪ੍ਰੇਮ ਵਾਲਾ 
“ਭਉ ਬੈਰਾਗਾ ਸਹਜਿ ਸਮਾਤਾ। ” 
-ਮਾਰੂ ੧, ਸੋਲਾ ੧੯, ੯:੧ (1040) 
(1) ਵੈਰਾਗ (ਪ੍ਰੇਮ) ਵਾਲਾ ਵੈਰਾਗੀ 
-ਸਿਰੀ ੩, ੪੧, ੪:੧ (29) 
“ਸਹਜੇ ਹੀ ਭਗਤਿ ਊਪਜੈ ਸਹਜਿ ਪਿਆਰਿ ਬੈਰਾਗਿ। ” 





3201 


-ਸਿਰੀ ੩, ਅਸ ੨੩, ੨੨ (68) 
(2) ਉਪਰਾਮਤਾ, ਤਿਆਗ, ਬੇਲਾਗਤਾ 
“ਗੁਰ ਕੈ ਸਬਦਿ ਸਚੈ ਬੈਰਾਗਿ। ”” 
-ਆਸਾ ੩, ੪੦, ੧੨ (360) 


ਬੈਰਾਗਿਆ --- ਵਿਛੋੜੇ ਵਿਚ ਵਿਆਕੁਲ ਹੋਇਆ, ਓਦਰ ਗਿਆ 
“ਮੇਰਾ ਮਨੁ ਤਨੁ ਬਹੁਤੁ ਬੈਰਾਗਿਆ ਮੇਰੇ ਗੋਵਿੰਦਾ ਹਰਿ ਬਾਝਹੁ ਧਨ ਕੁਮ ਲੈਣੀ 
ਜੀਉ।” 
-ਮਾਝ ੪, ੬੭, ੨੪੨ (173) 


(1) ਜਿਸ ਦਾ ਜਗਤ ਦੇ ਪਦਾਰਥਾਂ ਨਾਲ ਪਿਆਰ ਨਹੀਂ, ਵੈਰਾਗੀ, ਵੈਸ਼ਨਵ ਸਾਧੂ 
“ਮਨੁ ਬੈਰਾਗੀ ਘਰਿ ਵਸੈ ਸਚ ਭੈ ਰਾਤਾ ਹੋਇ। ” (ਭਾਵ ਉਪਰਾਮਤਾ ਵਿਚ ਆਇਆ 
ਉਦਾਸੀਨ) 
-ਸਿਰੀ ੧, ੧੮, ੫:੧ (21) 
“ਸੋ ਸਾਧੂ ਬੈਰਾਗੀ ਸੋਈ ਹਿਰਦੈ ਨਾਮੁ ਵਸਾਏ। ” 
-ਸਿਰੀ ੩, ੪੧, ੩:੧ (29) 
“ਤੇ ਬੈਰਾਗੀ ਕਹਾ ਸਮਾਏ। ” (ਅਲਿਪਤ, ਨਿਰਲੇਪ) 
-ਆਸਾ ੫, ੮੨, ੧੧ (390) 
“ਬੈਰਾਗੀ ਰਾਮਹਿ ਗਾਵਉਗੋ। ” (ਨਿਰਲੇਪ ਹਰੀ ਦੇ ਗੁਣ ਗਾਵਾਂਗਾ) 
-ਰਾਮ ਨਾਮ, ੨, ੧":੧ (972) 
(2) ਪਿਆਰ ਵਾਲੇ 
“ਨਾਨਕ ਨਾਮਿ ਰਤੇ ਬੈਰਾਗੀ ਨਿਜ ਘਰਿ ਤਾੜੀ ਲਾਵਣਿਆ। ?” 
-ਮਾਝ ੩, ਅਸ ੪, ੮:੩ (111) 
(3) ਭਾਵ ਪ੍ਰਭੂ 
“ਸਾਚੈ ਮਹਲਿ ਰਹੈ ਬੈਰਾਗੀ ਆਵਣ ਚੇਹਿ ਤ ਆਵਾ। ”” 
-ਤੁਖਾ ੧, ਬਾਰਾ ੭:੪ (1108) 
ਬੈਰਾਗੜੀਅੜੇ - ਹੇ ਅੰਵਾਣ ਵੈਰਾਗੀ 
“ਅਨਭਉ ਕਿਨੈ ਨ ਦੇਖਿਆ ਬੈਰਾਗੜੀਅੜੇ । ”” 
-ਮਾਰੂ ਕਬ, ੮, ੧:੧ (1104) 
ਬੈਰਾਗੀਆ --- ਵੈਰਾਗਵਾਨ ਹੋਇਆ, ਮਿਲਾਪ ਲਈ ਉਤੇਜਿਤ 
“ਮੇਰੇ ਮਨ ਬੈਰਾਗੀਆ ਤੂੰ ਬੈਰਾਗੁ ਕਰਿ ਕਿਸੁ ਦਿਖਾਵਹਿ। ” 
-ਆਸਾ ੩, ਛਵ 2, ੨:੧ (440) 
ਹੋਰ ਰੂਪ: 
ਬੇਰਾਗੀਐ - 
“ਜੇ ਮਨੁ ਹਰਿ ਸਿਉ ਬੈਰਾਗੀਐ ਭਾਈ ਦਰਿ ਅਰਿ ਸਾਚੁ ਅਭੂਲੂ। ” (ਭਾਵ ਪ੍ਰੇਮ 
ਲਾਵੇ, ਮਿਲਾਪ ਨਾਲ ਇਛਤ ਹੋਵੇ) 
-ਸੋਰ ੧, ਅਸ ੪, ੩:੨ (637) 


“ਮਨਮੁਖੁ ਮੋਹਿ ਬਿਆਪਿਆ ਬੈਰਾਗੁ ਉਦਾਸੀ ਨ ਹੋਇ। ” 





3202 


-ਸਿਰੀ ੩, ੪੧, ੧:੧ (29) 
“ਸਹਜਿ ਬੈਰਾਗੁ ਸਹਜੇ ਹੀ ਹਸਨਾ। ? (ਭਾਵ ਰੌਣਾ) 
-ਗਉ ੫, ਅਸ ੩, ੩:੩ (236) 
“ਮੇਰੈ ਮਨਿ ਬੈਰਾਗੁ ਭਇਆ ਬੈਰਾਗੀ ਮਿਲਿ ਗੁਰ ਦਰਸਨਿ ਸੁਖ ਪਾਏ। ” (ਸੰਸਾਰਕ 
ਤੋਂ ਉ ) 
-ਵਡ ੪, ੧, ੩:੪ (572) 


(2) ਲਗਨ, ਪਿਆਰ 
“ਮੈ ਮਨਿ ਤਨਿ ਪ੍ਰੇਮੁ ਮਹਾ ਬੈਰਾਗੁ । ? 


-ਆਸਾ ੪, ੫੫, ੨੧ (366) 
“ਦੁਬਿਧਾ ਵਿਚਿ ਬੈਰਾਗੁ ਨ ਹੋਵੀ ਜਬ ਲਗੁ ਦੂਜੀ ਰਾਈ। ” 
-ਸੋਰ ੧, ਅਸ ੧, ੪:੧ (634) 
ਹੋਰ ਰੂਪ: 
ਬੈਰਾਗੈ - 
“ੈਰਾਗੈ ਤੇ ਹਰਿ ਪਾਈਐ ਹਰਿ ਸਿਉ ਰਹੈ ਸਮਾਇ। ” (ਲਗਨ/ਮਿਲਨ ਇਛਾ ਤੋ) 
-ਗੂਜ ੩, ੫, ੨:੨ (490) 
“ਊਨਵਿ ਘਨਹਰੁ ਗਰਜੈ ਬਰਸੈ ਕੋਕਿਲ ਮੋਰ ਬੈਰਾਗੇ। ” (ਮਿਲਾਪ ਲਈ ਉਤੇਜਿਤ) 
-ਸਾਰ ੧, ੨, ੨੧ (1197) 
ਬੈਰਾਗੀ/ਉਦਾਸੀਨ ਹੋਏ ਹਨ 
“ਗੁਰਮਤੀ ਮਨੁ ਨਿਜ ਘਰਿ ਵਸਿਆ ਸਚੈ ਸਬਦਿ ਬੈਰਾਗੋ ਰਾਮ। ? 
-ਵਡ ੩. ਛੰਤ ੨, ੩:੨ (568) 


ਮੇਘ ਰਾਗ ਦੇ ਅੱਠ ਪੁਤਰਾਂ ਵਿਚੋ” ਇਕ, ਬਾਕੀ ਸਤ ਹਨ - ਗਜਧਰ, ਕੇਦਾਰਾ, 
ਜਬਲੀਧਰ, ਨਟ, ਜਲਧਾਰਾ, ਸੰਕਰ ਤੇ ਸਿਆਮਾ। 


ਬੈਰਾਧਰ ਗਜਧਰ ਕੇਦਾਰਾ। ? 
-ਰਾਗ ੧:੫੫ (1430) 


ਵੈਰ ਭਾਵ, ਦੁਸ਼ਮਨੀ 
“ਛੋਡਿ ਜਾਹਿ ਤਿਨ ਹੀ ਸਿਉ ਧੰਗੀ ਸਾਜਨ ਸਿਉ ਬੈਰਾਨਾ। ”” 

-ਆਸਾ ੫, ੧੨੭, ੩੨ (403) 
ਸਿਰੀ ਰਾਗ ਦੀਆਂ ਪੰਜ ਰਾਗਨੀਆਂ ਵਿਚੋ ਇਕ, ਬਾਕੀ ਚਾਰ ਹਨ “ ਕਰਨਾਟੀ, ਗਵਰੀ, 
ਅਸਾਵਰੀ, ਸਿਧਵੀ। 

“'ਚੈਰਾਰੀ ਕਰਨਾਟੀ ਧਰੀ। ”” 
-ਰਾਗ ੧:੪੩ (1430) 


ਵੈਰੀ, ਦੁਸ਼ਮਨ 
“ਜਬ ਧਾਰੈ ਕੋਊ ਬੈਰੀ ਮੀਤੁ । ” 
-ਗਉ ੫. ਸੁਖ ੧੨, ੪:੫ (278) 
ਵੈਰ, ਦੁਸ਼ਮਨੀ 
“ਹਉ ਬੰਧਉ ਹਉ ਸਾਧਉ ਬੈਰੁ। ? 





3203 


-ਗਉ ੫, ੭੮, ੩੧ (178) 


ਬੈਰੇ ਕੰਨਾ। ” (ਮਾਲਕ ਬਿਨਾ ਹੋਰ ਕੋਈ ਨਹੀ'।) 
-ਧਨਾ ਨਾਮ, ੪, ੨:੨ (693) 


“ਬੈਲ ਕਉ ਨੇਤਾ ਪਾਇ ਦੁਹਾਵੈ । ” 
-ਗਉ ੫, ੧੬੦, ੨੧ (198) 


“ਕਰਮਿ ਭੂਮਿ ਮਹਿ ਬੋਅਹੁ ਨਾਮੁ । ” 


-ਗਉ ੫. ੭੩, ੧:੧ (176) 


“ਕਰਮ ਭੂਮਿ ਹਰਿ ਨਾਮੁ ਬੋਇ ਅਉਧਰੁ ਦੁਲ ਭਾਇਆ। ” 
੍‌੍ -ਬਿਲਾ ੫, ੪੬, ੨:੨ (812) 
ਹੋਰ ਰੂਪ: 
ਬੇਇਓ - 
“ਬੇਇਓ ਬੀਜੁ ਅਹੰ ਮਮ ਅੰਕੁਰੁ ਬੀਤਤ ਅਉਧ ਕਰਤ ਅਘਨੇ । ” (ਬੀਜਿਆ) 
-ਸਮੁ ੫, ੪":੪ (1387) 
ਬੋਇਆ - 
“ਜੈਸਾ ਬੀਜੇ ਸੋ ਲੂਣੈ ਜੇਹਾ ਪੁਰਬਿ ਕਿਨੈ ਬੋਇਆ। ” (ਬੀਜਿਆ) 
-ਗਉ ੪, ਵਾਰ ੧੬ਸ, ੪, ੧:੭ (309) 
ਬੋਈ - 
“ਜਿਮੀ ਨਾਹੀ ਮੈ ਕਿਸੀ ਕੀ ਬੋਈ ਐਸਾ ਦੇਨੁ ਦੁਖਾਲਾ। ” (ਬੀਜੀ) 
-ਸੂਹੀ ਕਬ, ੫, ੧:੨ (793) 
ਬੋਈਐ - 
“ਜੈਸੇ ਹਲਹਰ ਬਿਨਾ ਜਿਮੀ ਨਹੀ ਬੋਈਐ। ” (ਬੀਜੀ ਦੀ) 
-ਗੋਂਡ ਕਬ, ੯, ੨:੧ (872) 


“ਨਿਕੜ ਬਸੰਤੋ ਬਾਂਸੋ ਨਾਨਕ ਅਹੰ ਬੁਧਿਨ ਬੋਹਤੇ । ” 
-ਗਾਥਾ ੫, ੫:੨ (1360) 


“ਨਾਉ ਬੀਜਣ ਲਗਾ ਆਸ ਕਰਿ ਹਰਿ ਬੋਹਲ ਬਖਸ ਜਮਾਇ ਜੀਉ। ” (ਭਾਵ ਬਹੁਤ 


-ਸਿਰੀ ੫, ਅਸ ੨੯, ੨੩ (73) 





3204 


“ਗੁਰ ਸਤਿਗੁਰੁ ਬੋਹਲੂ ਹਰਿ ਨਾਮ ਕਾ ਵਡਭਾਗੀ ਸਿਖ ਗੁਣ ਸਾਂਝ ਕਰਾਵਹਿ। ? (ਢੇਰ 
ਭਾਵ ਭੰਡਾਰ) 
-ਵਡ ੪, ਵਾਰ ੧੧:੪੩ (590) 


ਜਹਾਜ਼ 
“ਨਾਨਕ ਪੂਭ ਸਰਣਾਗਤੀ ਚਰਣ ਬੋਹਿਥ ਪਰ੍ਭ ਦੇਤੁ । ” 


-ਮਾਝ ੫, ਬਾਰਾ ੭:੮ (134) 
ਹੋਰ ਰੂਪ: 
ਬੋਹਿਥਉ - 
“ਬੋਹਿਥਉ ਬਿਧਾਂਤੈ ਨਿਰਮਯੋ ਸਭ ਸੰਗਤਿ ਕੁਲ ਉਧਰਣ । ”” 
-ਸਵ ੩, ੧੫੫ (1395) 
ਬੋਹਿਥੜਾ ---- ਜਹਾਜ਼ 
“ਬੋਹਿਥੜਾ ਹਰਿ ਚਰਣ ਮਨ ਚੜਿ ਲੰਘੀਐ। ” 
-ਆਸਾ ੫, ੧੧੦, ੧੧ (398) 
ਜਹਾਜ਼ 
“ਆਆਪੇ ਸਾਗਰੁ ਬੋਹਿਥਾ ਆਪੇ ਪਾਰੁ ਅਪਾਰੁ । ? 
-ਸਿਰੀ ੧, ਅਸ ੩, ੩:੧ (54) 
ਹੋਰ ਰੂਪ: 
ਬੋਹਿਥਿ - 
“ਬੋਹਿਥਿ ਚੜਉ ਜਾ ਆਵੈ ਵਾਰੁ। (ਜਹਾਜ਼ ਵਿਚ) 
-ਗਉ ੧, ੭, ੪:੧ (153) 
ਬੋਹਿਥੁ - 
“ਸਤਿਗੁਰੁ ਬੋਹਿਥੁ ਹਰਿ ਨਾਵ ਹੈ ਕਿਤੁ ਬਿਧਿ ਚੜਿਆ ਜਾਇ। ”” (ਜਹਾਜ਼) 
-ਸਿਰੀ ੪, ੬੭, ੪:੧ (40) 
ਬੋਹਿਥੈ - 
“ਭਉਜਲੁ ਬਿਖਮੁ ਅਸਗਾਹੁ ਗੁਰਿ ਬੋਹਿਥੈ ਤਾਰਿਆਮੁ। ” (ਜਹਾਜ਼ ਦੁਆਰਾ) 
-ਜੈਤ ੫, ਵਾਰ ੧੯ਸ, ੫, ੨੧ (710) 
ਭਿਜ ਗਏ, ਤਰੋ ਤਰ ਹੋ ਗਏ, ਸੁਗੰਧਤ ਹੋ ਗਏ 
“ਤ ਧਰਿਓ ਮਸਤਕਿ ਹਥੁ ਸਹਜਿ ਅਮਿਉ ਵੁਠਉ ਛਜਿ ਸੁਰਿ ਨਰ ਗਣ ਮੁਨਿ ਬੋਹਿਯ 
ਅਗਾਜਿ। ”? 
-ਸਵ ੨, ੧:੩ (1391) 
(ਮਹਾਨਕੋਸ਼ ਇਸਦੇ ਅਰਥ “ਸਮੁਦਾਯ ” ਕਰਦਾ ਹੈ) 


“ਰੰਗਿ ਰਤੌ ਨਾਮ ਸਿਉ ਕਲ ਨਾਮੁ ਸੁਰਿ ਨਰਹ ਬੋਹੈ । ”” 
-ਸਵ ੨, ੮੩੨ (1392) 


“ਚਾਲੀਸੀ ਪੁਰੁ ਹੋਇ ਪਚਾਸੀ ਪਗੁ ਖਿਸੈ ਸਠੀ ਕਾ ਬੋਢੇਪਾ ਆਵੈ। ” 





3205 


-ਮਾਝ ੧, ਵਾਰ ੧ੋਸ, ੧, ੩੨ (138) 


“ਉਚਾ ਅਗਮ ਅਗਾਧਿ ਬੋਧ ਕਿਛੁ ਅੰਤੁ ਨ ਪਾਰਾਵਾਰੁ । ” 
-ਮਾਝ ੫. ਦਿਨ ੨:੪ (137) 
ਹੋਰ ਰੂਪ: 
ਬੋਧਿ - 
“ਅਅਗਾਧਿ ਬੋਧਿ ਕਿਛੁ ਮਿਤਿ ਨਹੀ ਜਾਨਉ। ” (ਗਿਆਤ, ਗਿਆਨ) 
-ਗਉ ੫, ੮੬, ੪:੨ (181) 


ਬੋਧੀਆ ---- ਬੁੱਧ (ਅਹੰਸਾ) ਧਰਮ ਗ੍ਰਹਿਣ ਕਰਨ ਵਾਲੀਆ (ਮਹਾਨਕੋਸ਼ ਨਿਰਣੈ), ਸਲਾਹਕਾਰ 
(ਦਰਪਣ/; ਮੂਰਖ (ਸ਼ਬਦਾਰਥ, ਕੋਸ਼) 
“ਰੰਨਾ ਹੋਈਆ ਬੋਧੀਆ ਪੁਰਸ ਹੋਏ ਸਈਆਦ। ” 
-ਸਾਰ ੪, ਵਾਰ ੧੪ਸ, ੧, ੨:੧ (1242) 


<ਯ 


ਡੋਬ 
“ਨੀਰੁ ਨ ਸਾਕਸਿ ਬੋਰਿ ਚਲਹਿ ਹਰਿ ਪੰਥਿ ਪਗਿ। ? 
-ਸਮੁ ੫, ੧੦":੪ (1389) 

ਹੋਰ ਰੂਪ: 
ਬੋਰਿਓ - 
“ਕਹਾ ਭਇਆ ਨਰ ਦੇਵਾ ਧੋਖੇ ਕਿਆ ਜਲਿ ਬੋਰਿਓ ਗਿਆਤਾ। ” (ਜਾਣ ਬੁੱਝ ਕੇ) 

-ਗਉ ਕਬ, ੬੭, ੧:੨ (338) 
ਬੋਰੀ - 
“ਪਾਹਨ ਬੋਰੀ ਪਿਰਥਮੀ ਪੰਡਿਤ ਪਾੜੀ ਬਾਟ। ”” 

-ਸਲੋ ਕਬ, ੧੩੭੨ (1371) 


“ਅਸੀ ਬੋਲ ਵਿ ਗਾੜ ਵਿਗਾੜਹ ਬੋਲ। ” 
-ਸਿਰੀ ੧, ੩੦, ੩:੧ (25) 


“ਕਾਹੂ ਬੋਲ ਨ ਪਹੁਚਤ ਪ੍ਰਾਨੀ। ” (ਕਥਨੀ) 


-ਗਉ ੫. ਸੁਖ ੧੮, ੫:੩ (287) 
“ਜਹ ਬੋਲ ਤਹ ਅਛਰ ਆਵਾ। ? (ਭਾਵ ਭਾਸ਼ਾ ਬੋਲੀ) 
-ਗਉ ਕਬ, ਬਾਅ ੨:੧ (340) 


“ਮਾਨੁ ਕਰਉ ਅਭਿਮਾਨੈ ਬੋਲਉ ਭੂਲ ਚੂਕ ਤੇਰੀ ਪ੍ਰਿਆ ਚਿਰੀਆ। ” 

-ਸਾਰ ੫, ੨੪, ੧":੨ (1209) 
ਬੋਲਦੇ/ਕਥਨ ਕਰਦੇ/ਭਾਵ ਗਾਉਂਦੇ ਹਾਂ 
“ਸਦ ਸਦਾ ਸਿੰਮ੍ਿਤਬ੍ਰ ਸੁਆਮੀ ਸਾਸਿ ਸਾਸਿ ਗੁਣ ਬੋਲਈ। ”” 

-ਧਨਾ ੫, ਛੰਤ ੧, ੪:੫ (691) 





3206 


“ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ਜਬ ਗੁਰੁ ਬੋਲਹ ਤਬ ਬਿਸਮੁ ਹੋਇ 
ਜਾਇ। ? 
-ਗਉ ੪, ੪੯, ੩:੧ (167) 


ਸੇਜੈ ਰਵੈ ਭਤਾਰੁ। ” (ਬੋਲੇ, ਬੋਲਦਾ ਹੈ) 
-ਸਿਰੀ ੩, ੪੬, ੨੧੨ (31) 


“ਗੁਰਸਿਖ ਹਰਿ ਬੋਲਹੁ ਮੇਰੇ ਭਾਈ। ” (ਉਚਾਰੋ) 


-ਗਉ ੪, ੪੩, ੧":੧ (165) 


੫ 


ਗੋਲਕ 
“ਆਆਢੁ ਦਾਮੁ ਕਿਛੁ ਪਇਆ ਨ ਬੋਲਕ ਜਾਗਾਤੀਆ ਮੋਹਣ ਮੁੰਦਣਿ ਪਈ। ”” 

-ਤੁਖਾ ੪, ਛੰਤ ੪, ੫:੩ (1116) 
ਹੋਰ ਰੂਪ: 
ਬੋਲਕਾ - 
“ਜਾਗਾਤੀਆ ਉਪਾਵ ਸਿਆਣਪ ਕਰਿ ਵੀਚਾਰੁ ਡਿਠਾ ਭੰਨਿ ਬੋਲਕਾ ਸਭਿ ਉਠਿ 
ਗਇਆ। ” 


-ਤੁਖਾ ੪, ਛੰਤ ੪, ੫:੫ (1117) 


“ਕਿਸ ਹੀ ਜੋਰੁ ਅੰਕਾਰ ਬੋਲਣ ਕਾ। ” 
-ਮਾਰੂ ੪, ਸੋਲਾ ੨, ੧੩:੧ (1071) 
ਰੂ --- ਬੋਲਣ ਵਾਲਾ, ਕਹਿਣ ਵਾਲਾ, ਕਥਤਾ 
““ਸੂਹਟੁ ਪਿੰਜਰਿ ਪ੍ਰੇਮ ਕੈ ਬੋਲੈ ਬੋਲਣਹਾਰੁ । ” 
-ਮਾਰੂ ੧, ਅਸ ੨, ੮:੧ (1010) 


“ਲੇਖੇ ਬੋਲਣੁ ਬੋਲਣਾ ਲੇਖੇ ਖਾਣਾ ਖਾਉ। ” 
-ਸਿਰੀ ੧, ੩, ੧੧ (15) 
ਹੋਰ ਰੂਪ: 
ਬੋਲਣਿ - 
“ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ। ” (ਬੋਲਣਾ/ਕਥਨ ਕਰਨਾ) 
-ਮਾਝ ੧, ਵਾਰ ੨੪ਸ, ੧, ੨:੩ (149) 
ਬੋਲਣੀ - 
“ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ। ” (ਕਥਨ ਕਰਨਾ) 
-ਸਿਰੀ ੧, ੧੦, ੨੨ (17) 
ਬੋਲਣੁ - 





3207 


“ਮਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ। ? (ਬੋਲ) 
-ਜਪੁ ੧, ੪੯੪ (2) 

“ਬੋਲਣੁ ਫਾਦਲੂ ਨਾਨਕਾ ਦੁਖੁ ਸੁਖੁ ਖਸਮੈ ਪਾਸਿ। ” (ਬੋਲਣਾ) 
-ਮਾਝ ੧, ਵਾਰ ੧੮ਸ, ੨, ੧੧੨ (146) 


“ਹਰਿ ਬੋਲਤ ਸਭ ਪਾਪ ਲਹਿ ਜਾਈ। ? 
-ਗਉ ੪, ੪੩, ੧":੨ (165) 
“ਬਿਨੁ ਬੋਲਤ ਆਪਿ ਪਛਾਨੈ। ” (ਬੋਲਿਆਂ ਕਹਿਆਂ) 
-ਸੋਰ ੫, ੫੧, ੩:੪ (621) 
“ਸਾਕਤ ਗੀਤ ਨਾਦ ਧੁਨਿ ਗਾਵਤ ਬੋਲਤ ਬੋਲ ਅਜਾਏ। ” (ਬੋਲਦੇ ਹਨ) 
-ਬਿਲਾ ੫, ੮੧, ੧":੨ (820) 
“ਤੇਰੇ ਕਹਨੇ ਕੀ ਗਤਿ ਕਿਆ ਕਹਉ ਮੈ ਬੋਲਤ ਹੀ ਬਡ ਲਾਜ। ” (ਬੋਲਦਿਆਂ, 


-ਮਾਰੂ ਕਬ, ੩, ੧੨ (1103) 


“ਤਿਉ ਹਰਿ ਜਨੁ ਹਰਿ ਹਰਿ ਬੋਲਤਾ ਹਰਿ ਬੋਲਿ ਸੁਖੁ ਪਾਂਵੈ। ” (ਬੋਲਦਾ ਹੈ) 

-ਗਉ ੪, ੪੭, ੨:੩ (166) 
ਬੋਲੰਤਾ - 
“ਧਨ ਜਾਗੈ ਜੇ ਪਿਰੁ ਬੋਲੰਤਾ। ” (ਬੋਲਦਾ ਹੋਵੇ) 

-ਸੂਹੀ ੫, ੫, ੨:੪ (737) 


““ਤਾਗਾ ਤੂਟਾ ਗਗਨੁ ਬਿਨਸਿ ਗਇਆ ਤੇਰਾ ਬੋਲਤੁ ਕਹਾ ਸਮਾਈ। ” 
-ਗਉ ਕਬ, ੫੨, ੧”:੧ (334) 


“ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗਿ ਰਹਤੇ। ? 


-ਆਸਾ ਕਬ, ੧੮. ੧":੧ (480) 


ਹੋਰ ਰੂਪ: 
ਬੋਲਦੀ - 
“ਗੁਰ ਰਸਨਾ ਅੰਮਿ੍‌ਤੁ ਬੋਲਦੀ ਹਰਿ ਨਾਮਿ ਸੁਹਾਵੀ। ” (ਉਚਾਰਣ ਕਰਦੀ) 
-ਤਿਲੰ ੪, ਅਸ ੨, ੧੮:੧ (726) 


ਬੋਲਦੇ - 
“ਸਤਿਗੁਰ ਕੀ ਰੀਸੇ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ। ” 
(ਉਚਾਰਣ ਕਰਦੇ) 

-ਗਉ ੪, ਵਾਰ ੯:੪ (304) 


ਉਚਾਰਨ ਕਰਨ 
“ਸਗਲ ਬੋਲਨ ਕੇ ਮਾਹਿ ਬੀਚਾਰ। ”? 





3208 


-ਗੋਂਡ ਕਬ, ੧੦, ੧":੨ (872) 


ਰੁ --- ਬੋਲਨ ਵਾਲਾ, ਭਾਵ ਮਨੁੱਖ 
“ਬੋਲਨਹਾਰੁ ਪਰਮ ਗੁਰੁ ਏਹੀ। ” 
-ਭੈਰ ਕਬ, ੪, ੧੨ (1158) 


“ਹਰਿ ਹਰਿ ਮੁਖ ਤੇ ਬੋਲਨਾ ਮਨਿ ਵੁਠੈ ਸੁਖੁ ਹੋਇ। ” 
ਵ -ਗਉ ੫. ਬਾਅ ੫ਪ੧ਸ:੧ (260) 
(2) ਕਥਨ, ਬੋਲ 
“ਬਾਬਾ ਬੋਲਨਾ ਕਿਆ ਕਹੀਐ। ”” 
-ਗੋਂਡ ਕਬ, ੧, ੧":੧ (870) 


-ਗਉ ੪, ਵਾਰ ੪ਸ, ੪, ੨:੧ (301) 
ਹੋਰ ਰੂਪ: 
ਬੋਲਨੀ - 
“ਓਇ ਵੇਪਰਵਾਹ ਨ ਬੋਲਨੀ ਹਉ ਮਲਿ ਮਲਿ ਧੋਵਾ ਤਿਨ ਪਾਇ। ” (ਬੋਲਦੇ) 
-ਸਿਰੀ ੪, ੬੯, ੧:੩ (41) 
ਬੋਲਵਿਗਾੜ -- ਮੰਦਾ ਬੋਲਣ ਵਾਲੇ, ਬਕਬਾਦੀ 
“ਅਸੀ ਬੋਲਵਿਗਾੜ ਵਿਗਾੜਹ ਬੋਲ। ” 
-ਸਿਰੀ ੧, ੩੦, ੩:੧ (25) 
(1) ਡੋਰਾ, ਜੋ ਉਚਾ ਸੁਣੇ 
“ਅੰਨਾ ਬੋਲਾ ਕਿਛੁ ਨਦਰਿ ਨ ਆਵੈ ਮਨਮੁਖ ਪਾਪਿ ਪਚਾਵਣਿਆ। ”” 
-ਮਾਝ ੩, ਅਸ ੪, ੪:੩ (111) 
(2) ਬੋਲ, ਕਥਨ, ਬਚਨ 
“ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ। ” 
-ਤਿਲੰ ੧, ੫, ੨:੪ (723) 
“ਗੁਰ ਬਚਨੀ ਫਲੂ ਪਾਇਆ ਸਹ ਕੇ ਅੰਮ੍ਰਿਤ ਬੋਲਾ। ”” 
-ਸੂਹੀ ੧, ੪, ੪:੨ (729) 
(3) ਬੋਲਾਂ, ਕਥਨ ਕਰਾਂ, ਸੁਣਾਵਾਂ 
“ਕੀਮਤਿ ਕਹੀ ਨ ਜਾਈਐ ਕਿਆ ਕਹਿ ਮੁਖਿ ਬੋਲਾ। ? 
-ਬਿਲਾ ੫, ੩੩, ੩:੨ (808) 


(1) ਬੋਲਦਾ ਹੈ, ਉਚਾਰਦਾ ਹੈ 
“ਅੰਤਰਿ ਕਪਟੁ ਮਨਮੁਖ ਅਗਿਆਨੀ ਰਸਨਾ ਝੂਠੁ ਬੋਲਾਇ। ” 
-ਗੁੂਜ ੩, ਵਾਰ ੧੦ਸ, ੩, ੨:੧ (512) 


(2) ਬੋਲਾਉਂਦਾ ਹੈ 
“ਰਾਮ ਜਨ ਗੁਰਮਤਿ ਰਾਮੁ ਬੋਲਾਇ। ”” (ਭਾਵ ਜਪਾਉਂਦਾ ਹੈ) 





3209 


-ਰਾਮ ੪, ੨, ੧":੧ (881) 
ਬੋਲਾਇਆ --- ਬੁਲਵਾਇਆ ਹੋਇਆ 
“ਬੋਲਾਇਆ ਬੋਲੀ ਖਸਮ ਦਾ। ” 
-ਸਿਰੀ ੫, ਅਸ ੨੯, ੧੪੨ (74) 
ਬੋਲਾਇਦਾ --- ਬੁਲਵਾਉਂਦਾ ਹੈ 
“ਤਾ ਕੀ ਕੀਮਤਿ ਕਹਿ ਨ ਸਕੈ ਕੋ ਤਿਉ ਬੋਲੇ ਜਿਉ ਬੋਲਾਇਦਾ। ”” 
-ਮਾਰੂ ੧, ਸੋਲਾ ੧੭, ੯:੩ (1038) 


“ਜਿਉ ਬੋਲਾਏ ਤਿਉ ਬੋਲੀਐ ਜਾ ਆਪਿ ਬੁਲਾਏ ਸੋਇ। 
-ਸਿਰੀ ੩, ੬੩, ੪:੨ (39) 


(1) ਬੁਲਾਉਂਦਾ ਹੈ 
“ਵਡੀ ਵਡਿਆਈ ਵਡੇ ਕੀ ਗੁਰਮੁਖਿ ਬੋਲਾਤਾ। ” (ਭਾਵ ਕਰਵਾਉਂਦਾ ਹੈ) 
-ਗੂਜ ੩, ਵਾਰ ੬:੫ (510) 
(2) ਬੋਲਦੀ ਹੈ, ਉਚਾਰਨ ਕਰਦੀ ਹੈ 
“ਰਸਨਾ ਹਰਿ ਰਸੁ ਨ ਚਖਿਓ ਫੀਕਾ ਬੋਲਾਤਾ। ”” 
-ਗੂਜ ੩, ਵਾਰ ੧੫:੫ (514) 


ਉਚਾਰਿਆ, ਕਥਨ ਕੀਤਾ 
“ਅਜਾਮਲ ਪ੍ਰੀਤਿ ਪੁਤੁ ਪਤਿ ਕੀਨੀ ਕਰਿ ਨਾਰਾਇਣ ਬੋਲਾਰੇ । ” 


-ਨਟ ੪, ਅਸ ੩, ੨੧ (981) 


ਬੋਲਾਵਹਿ ---- ਬੁਲਾਉਂਦਾ ਹੈ 
“ਜਿਉ ਬੋਲਾਵਹਿ ਤਿਉ ਬੋਲਹ ਸੁਆਮੀ ਕੁਦਰਤਿ ਕਵਨ ਹਮਾਰੀ। ”” 
-ਗੂਜ ੫, ਅਸ ੧, ੮:੧ (507) 
ਹੋਰ ਰੂਪ: 
ਬੋਲਾਵੈ - 
“ਬੰਧਨ ਤੋੜਿ ਬੋਲਾਵੈ ਰਾਮੁ। ” (ਬੁਲਵਾਉ'ਦਾ ਭਾਵ ਜਗਾਉਂਦਾ ਹੈ) 
-ਗਉ ੫, ੯੩, ੧:੧ (183) 


“ਫਿਕਾ ਬੋਲਿ ਵਿਗੁਚਣਾ ਸੁਣਿ ਮੁਰਖ ਮਨ ਅਜਾਣ। ” 
੍‌੍ -ਸਿਰੀ ੧, ੪, ੩:੨ (15) 
(2) ਬਚਨ 
“ਆਆਧੇ ਹਰਿ ਅਪਰੰਪਰੁ ਕਰਤਾ ਹਰਿ ਆਪੇ ਬੋਲਿ ਬੁਲਾਇ। ” 
” ਆਸਾ ੪, ੬੩, ੩੧ (368) 
“ਛੁਟੈ ਤਾ ਕੈ ਬੋਲਿ ਸਾਹਿਬ ਨਦਰਿ ਜਿਸੁ । ” (ਬਚਨ ਅੰਦਰ) 
-ਸੂਹੀ ੧, ੫, ੩:੩ (729) 
(3) ਬੋਲੋ, ਕਹੋ, ਉਚਾਰੋ 
“ਏ ਗੋਵਿੰਦ ਗੁਪਾਲ ਦਇਆਲ ਸੰਮ੍ਰਿਥ ਬੋਲਿ ਸਾਧੂ ਹਰਿ ਜੈ ਜਦੇ। ” 





3210 


-ਆਸਾ ੫, ਛੰਤ ੯, ੨:੫ (458) 
“ਬੋਲਿ ਸੁਧਰਮੀੜਿਆ ਮੋਨਿ ਕਤ ਧਾਰੀ ਰਾਮ। ” 
-ਬਿਹਾ ੫. ਛੰਤ ੯, ੧:੧ (547) 


(4) ਬੋਲਣਾ, ਬਚਨ ਕਰਨਾ 
“ਬੋਲਿ ਨ ਜਾੜੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ । ”” 

-ਸੂਹੀ ੫, ੫੭, ੧੨੨ (749) 
“ਹਾਥੁ ਪਸਾਰਿ ਸਕੈ ਕੋ ਜਨ ਕਉ ਬੋਲਿ ਸਕੈ ਨ ਅੰਦਾਜਾ। ? (ਭਾਵ ਕਹਿ/ਆਖ 


-ਬਿਲਾ ਕਬ, ੫, ੧:੨ (856) 


“ਰੈਨਿ ਬਬੀਹਾ ਬੋਲਿਓ ਮੇਰੀ ਮਾਈ। ” (ਬੋਲਿਆ ਹੈ) 
-ਮਲਾ ੧, ਅਸ ੩, ੧":੧ (1274) 
ਬੋਲਿਆ - 
“ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣੁ। ” (ਕਹਿਆ ਆਖਿਆ, 
ਉਚਾਰਿਆ) 
-ਸਿਰੀ ੧, ੪, ੩:੧ (15) 
“ਕਾਜੀ ਬੋਲਿਆ ਬਨਿ ਨਹੀ ਆਵੈ। ” (ਬੋਲਣਾ, ਕਹਿਣਾ) 
-ਆਸਾ ਕਬ, ੧੭, ੧":੧ (480) 
“ਨਉ ਨਿਧਿ ਪਾਈ ਰਾਜੁ ਜੀਵਾ ਬੋਲਿਆ। ? (ਆਖਣ ਨਾਲ) 
-ਗੂਜ ੫, ਵਾਰ ੩:੨ (518) 
ਬੋਲਿਐ - 
“ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ। ” (ਬੋਲਣ/ਉਚਾਰਨ ਨਾਲ) 
-ਆਸਾ ੧, ਵਾਰ ੨੦ਸ, ੧, ੧੧ (473) 


(1) ਬੋਲਦਾ/ਆਖਦਾ ਹਾਂ 
“ਗੁਣ ਗਾਵਾ ਗੁਣ ਵਿਥਰਾ ਗੁਣ ਬੋਲੀ ਮੇਰੀ ਮਾਇ। ” 
-ਸਿਰੀ ੪, ੬੭, ੧:੧ (40) 
(2) ਬਾਣੀ 
“ਹਰਿ ਦਇਆਲਿ ਦਇਆ ਪ੍ਰਭਿ ਕੀਨੀ ਮੇਰੈ ਮਨਿ ਤਨਿ ਮੁਖਿ ਹਰਿ ਬੋਲੀ। (ਹਰੀ 
ਦੀ ਸਿਫਤ ਸਾਲਾਹ ਦੀ ਬਾਣੀ) 
-ਗਉ ੪, ੫੩, ੧:੧ (168) 
(ਨਿਰਣੈ ਅਰਥ ਆਖੀ, ਉਚਾਰਨ ਕੀਤੀ ਕਰਤਾ ਹੈ) 
“ਬਿਖੁ ਖਾਂਵੈ ਬਿਖੁ ਬੋਲੀ ਬੋਲੈ ਬਿਨੁ ਨਾਂਵੈ ਨਿਹਫਲੁ ਮਰਿ ਭੂਮਨਾ। ” (ਬਚਨ ਬਾਣੀ) 
-ਭੈਰ ੩, ੮, ੧੨ (1127) 
(3) ਬੋਲੀ, ਕੰਨਾਂ ਤੋ ਨਾ ਸੁਣ ਸਕਣ ਵਾਲੀ 
“ਦੂਜੀ ਦੁਰਮਤਿ ਅੰਨੀ ਬੋਲੀ। ”” 
-ਮਾਰੂ ੧, ਸੋਲਾ ੩, ੧:੧ (1022) 
(4) ਭਾਸ਼ਾ 
“ਘਰਿ ਘਰਿ ਮੀਆਂ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ। ” 





3211 


-ਬਸੰ ੧, ਅਸ ੮, ੬:੨ (1197) 


ਆਖੀਐ, ਉਚਾਰਨ ਕਰੀਏ 
“ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ । ? 


-ਜਪੁ ੧, ੪੯੪ (2) 


“ਪਾਖੰਡ ਭਗਤਿ ਨ ਹੋਵਈ ਦੁਬਿਧਾ ਬੋਲ ਖੁਆਰ। ”” 
-ਸਿਰੀ ੩, ੩੯, ੨੨ (28) 
“ਏਕੁ ਬੋਲੁ ਭੀ ਖਵਤੋ ਨਾਹੀ ਸਾਧਸੰਗਤਿ ਸੀਤਲਈ। ” (ਇਕ ਗਲ ਵੀ ਨਹੀ 
ਸਹਿੰਦਾ) 
-ਆਸਾ ੫, ੧੨੪, ੩੨੨ (402) 
“ਨਾਉ ਕਰਤਾ ਕਾਦਰੁ ਕਰੇ ਕਿਉ ਬੋਲ ਹੋਵੈ ਜੋ ਖੀਵਦੈ । ” (ਉਜਰ) 
-ਰਾਮ ਬਸ, ਵਾਰ ੧:੧ (966) 
“ਜਾ ਕਾਰਣਿ ਇਹ ਦੁਲਭ ਦੇਹ। ” 
“ਸੋ ਬੋਲੁ ਮੇਰੇ ਪ੍ਰਭੁ ਦੇਹਿ। ” (ਸ਼ਬਦ) 
੍‌੍ -ਬਸੰ ੫, ੪, ੩੧੧੨ (1181) 
“ਵਡਭਾਗੀ ਸੰਗਤਿ ਮਿਲੈ ਗੁਰ ਸਤਿਗੁਰ ਪੂਰਾ ਬੋਲੁ। ” (ਉਪਦੇਸ਼) 
-ਕਾਨ ੪, ਵਾਰ ੧੨:੪ (1317) 


“ਭਉਰੁ ਉਸਤਾਦੁ ਨਿਤ ਭਾਖਿਆ ਬੋਲੇ ਕਿਉ ਬੂਝੈ ਜਾ ਨਹ ਬੁਝਾਈ। ” 
-ਸਿਰੀ ੧, ੨੭, ੨੨ (24) 
“ਗੁਰ ਪੁਰਖੁ ਮਨਾਵੈ ਆਪਣਾ ਗੁਰਮਤੀ ਹਰਿ ਹਰਿ ਬੋਲੇ। ” (ਭਾਵ ਜਪੇ) 
-ਸੋਰ ੪, ਵਾਰ ੧ਸ, ੪, ੨:੨ (642) 
(2) ਬਹਿਰੇ, ਨਾ ਸੁਣ ਸਕਣ ਵਾਲੇ 
“ਸਬਦੁ ਨ ਜਾਣਹਿ ਸੇ ਅੰਨੇ ਬੋਲੇ ਸੇ ਕਿਤੁ ਆਏ ਸੰਸਾਰਾ। ” 
-ਸੋਰ ੩, ੪, ੩੧ (601) 
-<< ਬੋਲੀਏ 
“ਸਭੋ ਜਪੀਐ ਜਾਪੁ ਜਿ ਮੁਖਹੁ ਬੋਲੇਟਿਆ। ” 
-ਗੂਜ ੫, ਵਾਰ ੧੦:੬ (520) 


“ਓਇ ਭਾੜੈ ਚਲਨਿ ਆਪਣੈ ਨਿਤ ਝੂਠੋ ਝੂਠੁ ਬੋਲੇਨਿ। 
-ਰਾਮ ੩, ਵਾਰ ੧੦ਸ, ੩, ੨੨ (951) 


< ੩੩ 


“ਜਨੁ ਨਾਨਕੁ ਬੋਲੈ ਅੰਮ੍ਰਿਤ ਬਾਣੀ । ? 
-ਮਾਝ ੪, 2, ੪੧ (96) 


-ਪ੍ਰਭਾ ੧, ੧੨, ੪੨੧ (1331) 





3212 


“ਬੀਜੁ ਬੋਵਸਿ ਭੋਗ ਭੋਗਹਿ ਕੀਆ ਅਪਣਾ ਪਾਵਏ । ”” 
-ਜੈਤ ੫, ਛੰਤ ੩, ੨:੪ (705) 


“ਕਾਇਆ ਨਗਰ ਮਹਿ ਕਰਮ ਹਰਿ ਬੋਵਹੁ ਹਰਿ ਜਾਮੈ ਹਰਿਆ ਖੇਤੁ । ” 
-ਆਸਾਂ ੪, ੬੧, ੩੧ (368) 


-ਸਿਰੀ ੫, ੫੦, ੪, ੫:੫ (78) 


““ਚਿੰਜੂ ਬੋੜਿਨ੍ਹ ਨਾ ਪੀਵਹਿ ਉਡਣ ਸੰਦੀ ਡੰਝ। ” 
-ਸਲੋ ਫਰ, ੬੪੨ (1381) 


< ੩੩ 


“ਰੇ ਨਰ ਨਾਵ ਚਉੜਿ ਕਤ ਬੋੜੀ। ”” 
-ਗਉ ਕਬ, ੨੪, ੧":੧ (328) 


(1) ਕਰਤਾਰ, ਜਗਤ ਦਾ ਸੁਆਮੀ, ਪ੍ਰਭੂ 
“ਨਾਨਕ ਹਉਮੈ ਮਾਰਿ ਬੁਹਮ ਮਿਲਾਇਆ। ”? 


-ਗਉ ੩, ਅਸ ੪, ੮:੩ (231) 
“ਗੁਣਹ ਸੁਖ ਸਾਗਰਾ ਬੁਹਮ ਰਤਨਾਗਰਾ ਭਗਤਿ ਵਛਲੁ ਨਾਨਕ ਗਾਇਓ। ”” 
-ਧਨਾ ੫, ੫੩, ੨੨ (683) 
(2) ਬੁਹਮਾ, ਇਕ ਦੇਵਤਾ 
“ਇਸੁ ਸੁਖ ਤੇ ਸਿਵ ਬ੍ਰਹਮ ਡਰਾਨਾ। ” 
-ਗਉ ਕਬ, ੩੬, ੨:੧ (330) 
“ਬ੍ਰਹਮ ਮਹੇਸ ਸਿਧ ਮੁਨਿ ਇੰਦਾ ਮੋਹਿ ਠਾਕੁਰ ਹੀ ਦਰਸਾਰੇ । ? 
-ਦੇਵ ੫, ੨੯, ੧੨ (534) 
(3) ਆਤਮਕ, ਰਬੀ 
“ਪਾਂਡੇ ਐਸਾ ਬੂਹਮ ਬੀਚਾਰੁ । ” 
-ਆਸਾ ੧, ੨੦, ੧੯੧ (355) 
(“ਮਹਾਨ ਕੋਸ਼! ਇਸ ਦੇ ਅਰਥ “ਵੇਦਾਂ ਦਾ ਵਿਚਾਰ ਕਰਦਾ ਹੈ) 
“ਇਹ ਬੂਹਮ ਬਿਚਾਰੁ ਸੁ ਜਾਨੈ । ” 
-ਸੋਰ ੫, ੫੭, ੪:੧ (623) 
(4) ਵੇਦ ਗਿਆਤਾ ਬੂਹਮ ਰਿਸ਼ੀ 
“ਸੁਰਿ ਨਰ ਦੇਵ ਬ੍ਰਹਮ ਬ੍ਹਮਾਇਕ। ” 
-ਦੇਵ ੫, ੩੫, ੨:੨ (535) 
(5) ਬ੍ਰਾਹਮਣ 
“ਇੰਦਰੀ ਕੀ ਜੂਠਿ ਉਤਰਸਿ ਨਾਹੀ ਬ੍ਰਹਮ ਅਗਨਿ ਕੇ ਲੂਠੇ। ” (ਬ੍ਰਾਹਕਣ ਹੋਣ ਦੇ 
ਅਹੰਕਾਰ ਵਿਚ ਸੜੇ ਹੋਏ) 





3213 


-ਬਸੰ ਕਬ, ੭, ੨੨ (1195) 


(6) ਠਾਕੁਰ 
“ਪੂਜਨ ਚਾਲੀ ਬ੍ਰਹਮ ਠਾਇ। ” (ਠਾਕੁਰ ਦੁਆਰੇ) 


-ਬਸੰ ਰਾਮਾ ੧, ੧੩ (1195) 


ਬ੍ਰਹਮ ਦੇ ਭਾਵ ਸ਼ੁਭ 
“ਜੋ ਜਾਨਸਿ ਬੂਹਮੰ ਕਰਮੰ। ? 
-ਸਸ ੧, ੧੭ (1353) 

ਬ੍ਰਹਮਾ ਦੀ ਅੰਸ਼ 
“ਕੋਟਿ ਉਸਤਤਿ ਜਾ ਕੀ ਕਰਤ ਬ੍ਰਹਮੰਸ। ? 

-ਭੈਰ ੫, ਅਸ ੨, ੬:੨ (1156) 
(1) ਬੁਹਮ ਦਾ ਗਿਆਤਾ 
“ਇਹ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ। ” 

-ਗਉ ੫. ਸੋਹ ੫, ੨:੧ (13) 
“ਬ੍ਹਮ ਗਿਆਨੀ ਮਿਲਿ ਕਰਹੁ ਬੀਚਾਰਾ ਇਹ ਤਉ ਚਲਤੁ ਭਇਆ। ” 
(ਅਧਿਆਤਮ ਗਿਆਨ ਵਾਲੇ) 

-ਰਾਮ ੫, ੧੦, ੧":੨ (1885) 
ਪ੍ਰ ਭੂ ਦਾ ਗਿਆਨ ਅਧਿਆਤਮਕ ਗਿਆਨ 
“ਰਾਜਾ ਰਾਮ ਨਾਮੁ ਮੋਰਾ ਬੁਹਮ ਗਿਆਨੁ । ”? 

-ਭੈਰ ਕਬ, ੧੦, ੧":੨ (1159) 
ਕਾਮਾਦਿਕਾਂ ਨੂੰ ਰੋਕ ਕੇ ਵਿਦਿਆ ਦਾ ਅਭਿਆਸ ਕਰਨਾ 
“ਬ੍ਰਹਮ ਚਾਰਿ ਬੁਹਮਚਜੁ ਕੀਨਾ ਹਿਰਦੈ ਭਇਆ ਗੁਮਾਨਾ। ”? 

-ਮਾਰੂ ੫, ੧੫, ੨੨ (1003) 
ਇੰਦੀਆਂ ਨੂੰ ਰੋਕ ਕੇ ਵਿਦਿਆ ਦਾ ਅਭਿਆਸ ਕਰਨ ਵਾਲਾ 
“ਬ੍ਰਹਮ ਚਾਰਿ ਬੁਹਮਚਜੁ ਕੀਨਾ ਹਿਰਦੈ ਭਇਆ ਗੁਮਾਨਾ। ? 

-ਮਾਰੂ ੫, ੧੫, ੨੨ (1003) 
ਇੰਦਰੀਆਂ ਨੂੰ ਰੋਕ ਵਿਦਿਆ ਅਭਿਆਸ ਕਰਨ ਵਾਲਾ, ਸਾਧੂਆਂ ਦਾ ਇਕ ਫਿਰਕਾ 
“ਸਨਿਆਸੀ ਬੁਹਮਚਾਰੀ। ”” 

-ਸਿਰੀ ੫, ਅਸ ੨੭, ੩:੨ (71) 
“ਪਰ ਤ੍ਰਿਅ ਤਿਆਗੁ ਕਰੀ ਬ੍ਹਮਚਾਰੀ। ” 
-ਗਉਂ ੪, ੩੯, ੨:੨ (164) 


੮ 


-ਬਿਹਾ ੫. ਛੰਤ ੫, ੪:੩ (545) 


ਬ੍ਰਹਮ ਦਾ ਵਿਚਰਨ ਦਾ ਥਾਂ ਬ੍ਰਹਮੰਡ, ਦੁਨੀਆਂ; (ਮਹਾਨਕੋਸ਼ ਨਿਰਣੈ) 
“ਕੁਦਰਤਿ ਕੀਮ ਨ ਪਾਇ ਅਲਖ ਬ੍ਰ ਹਮਟਿਆ। ” 
-ਰਾਮ ੫. ਵਾਰ ੧:੪ (957) 





3214 


“ਖੰਡ ਬ੍ਰਹਮੰਡ ਕਾ ਏਕੋ ਠਾਣਾ ਗੁਰਿ ਪਰਦਾ ਖੋਲਿ ਦਿਖਾਇਓ। ”” 
-ਗਉ ੫, ੧੨੩", ੩:੧ (205) 
ਹੋਰ ਰੂਪ: 
ਬ੍ਰਹਮੰਡਾ - 
“ਗਾਵਨਿ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰਿ ਕਰਿ ਰਖੇ ਤੇਰੇ ਧਾਰੇ। ” (ਸ੍ਰਿਸ਼ਟੀ) 
-ਆਸਾ ੧, ਸੋਦ ੧, ੧:੧੪ (9) 
ਬ੍ਰਹਮੰਡਾਇ - 
“ਮੈਲੇ ਬ੍ਹਮੰਡਾਇ ਕੈ ਈਸ। ” (ਸ੍ਰਿਸ਼ਟੀਆਂ) 
-ਭੈਰ ਕਬ, ੩, ੨੧ (1158) 
ਬ੍ਹਮੰਡਿ - 
“ਜੋ ਬੰਹਮੰਡਿ ਖੰਡਿ ਸੋ ਜਾਣਹੁ। ” (ਸਿ੍‌ਸ਼ਟੀ ਵਿਚ) 
-ਮਾਰੂ ੧, ਸੋਲਾ ੨੦, ੧੪:੧ (1041) 
ਬ੍ਹਮੰਡੀ - 
“ਪਰਗਟੁ ਭਇਆ ਖੰਡੀ ਬ੍ਹਮੰਡੀ ਕੀਤਾ ਅਪਣਾ ਪਾਇਆ। ” (ਬ੍ਹਮੰਡਾਂ ਵਿਚ) 
-ਸਾਰ ੫, ੧੦੬, ੨੧ (1224) 
ਬ੍ਰਹਮੰਡੁ - 
“ਗੁਰ ਨਾਲਿ ਤੁਲਿ ਨ ਲਗਈ ਖੋਜਿ ਡਿਠਾ ਬ੍ਰਹਮੰਡੁ । (ਸੰਸਾਰ) 
-ਸਿਰੀ ੫, ੯੦, ੪:੩ (50) 
ਬ੍ਹਮੰਡੇ - 


“ਜੋ ਬੁਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ। ” (ਬ੍ਹਮੰਡ/ਸ੍ਰਿਸ਼ਟੀ ਵਿਚ) 
-ਧਨਾ ਪੀਪਾ, ੧, ੨:੧ (695) 


ਚਹੁੰ ਵਰਣਾਂ ਵਿਚੋ` ਸਭ ਤੋ ਉਚੀ ਵਰਣ ਦਾ ਮਨੁੱਖ 
“ਅਠਸਠਿ ਤੀਰਥ ਦੇਨਿ ਨ ਢੋਈ ਬ੍ਰਹਮਣ ਅੰਨੁ ਨ ਖਾਹੀ। ? 
-ਮਾਝ ੧, ਵਾਰ ੨੬ਸ, ੧, ੧:੬ (149) 

ਹੋਰ ਰੂਪ: 
ਬ੍ਹਮਣਹ - 
“ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਹਮਣਹ। ” (ਬ੍ਰਾਹਮਣਾਂ ਦਾ) 

-ਆਸਾ ੧, ਵਾਰ ੧੨ਸ, ੨. ੩:੧ (469) 

ਬੁਹਮਣੀ ---- ਬਾਹਮਣ ਦੀ ਇਸਤ੍ਰੀ 


੍‌ “ਅਧਮ ਚੰਡਾਲੀ ਭਈ ਬੂਹਮਣੀ ਸੂਦੀ ਤੇ ਸ੍ਰੇਸਟਾਈ ਰੇ। ” 
-ਆਸਾ ੫, ੪੪, ੧:੧ (381) 


---- ਉਤਮ ਵਰਣ ਦਾ ਮਨੁੱਖ 
“ਬ੍ਰਹਮਣ ਬ੍ਰਹਮ ਗਿਆਨ ਇਸਨਾਨੀ ਹਰਿ ਗੁਣ ਪੂਜੇ ਪਾਤੀ। ” 
-ਮਾਰੂ ੧, ੧੧, ੨:੧ (992) 


“ਬ੍ਹਮੁ ਬਿੰਦੈ ਤਿਸ ਦਾ ਬ੍ਹਮਤੁ ਰਹੈ ਏਕ ਸਬਦਿ ਲਿਵ ਲਾਇ। ” 





3215 


-ਸੋਰ ੪, ਵਾਰ ੧੯ਸ, ੩, ੧:੧ (649) 
ਚਹੁ ਵਰਣਾਂ ਵਿਚ ਉਚੀ ਵਰਣ ਦਾ ਮਨੁੱਖ 
“ਬ੍ਰਹਮਨ ਬੈਸ ਸੂਦ ਅਰੁ ਖ੍ਤ੍ਰੀ ਡੋਮ ਚੰਡਾਰ ਮਲੇਛ ਮਨ ਸੋਇ। ” 
-ਬਿਲਾ ਰਵਿ, ੨, ੧:੧ (858) 


ਹੋਰ ਰੂਪ: 


ਬ੍ਰਹਮਲੂੰ - 
“ਜਿਹ ਮੁਖਿ ਬੇਦੁ ਗਾਇਤ੍ਰੀ ਨਿਕਸੈ ਸੋ ਕਿਉ ਬ੍ਰਹਮਨੁ ਬਿਸਰੁ ਕਰੈ । ” 
-ਰਾਮ ਰੁ, ੫, ੧੧ (970) 
--- ਉਹ ਲੋਕ ਜਿਥੇ ਬ੍ਰਹਮਾ ਦਾ ਵਾਸਾ ਹੈ 
“ਬ੍ਹਮਪੁਰੀ ਨਿਹਚਲੁ ਨਹੀ ਰਹਣਾ। ”” 
-ਗਉ ੫, ਅਸ ੪, ੨੨ (237) 


--- ਬੁਹਮਾ ਦਾ ਲੋਕ/ਮੰਡਲ 
“ਬ੍ਹਮਲੋਕ ਅਰੁ ਰੁਦੁ ਲੋਕ ਆਈ ਇੰਦੂ ਲੋਕ ਤੇ ਧਾਇ। ” 
-ਗੂਜ ੫, ੨੧, ੧੪੧ (500) 


(1) ਪੁਰਾਣਾਂ ਅਨੁਸਾਰ ਜਗਤ ਦੀ ਰਚਨਾ ਕਰਨ ਵਾਲਾ ਦੇਵਤਾ 
“ਗਾਵਨਿ ਤੁਧਨੋ ਈਸਰੁ ਬ੍ਰਹਮਾ ਦੇਵੀ ਸੋਹਨਿ ਤੇਰੇ ਸਦਾ ਸਵਾਰੇ। ”” 
-ਆਸਾ ੧, ਸੋਦ ੧, ੧੬ (8) 
(2) ਬ੍ਰਾਹਮਣ 
“ਬਬਾ ਬੁਹਮੁ ਜਾਨਤ ਤੇ ਬ੍ਹਮਾ। ”” 
-ਗਉ ੫. ਬਾਅ ੩੯੮੧ (258) 
“ਕਾਇਆ ਬ੍ਰਹਮਾ ਮਨੁ ਹੈ ਧੋਤੀ। ” 
-ਆਸਾ ੧, ੨੦, ੧੧ (355) 
ਬ੍ਹਮਾਈ ---- ਕੇਵਲ ਬ੍ਰਹਮ ਹੀ, ਬੁਹਮੇਵ 
“ਅੰਗ ਅੰਗ ਸੁਖਦਾਈ ਪੂਰਨ ਬ੍ਰਹਮਾਈ ਥਾਨ ਥਨੰਤਰ ਦੇਸਾ। ” 
-ਸਾਰ ੪, ਛੰਤ ੧, ੩:੪ (1237) 
ਬ੍ਹਮਾਦਿ ---- ਬ੍ਹਮਾ ਆਦਿਕ 
“ਗੁਰ ਕੈ ਸਬਦਿ ਤਰੇ ਮੁਨਿ ਕੇਤੇ ਇੰਦਰਾਇਕ ਬ੍ਰਹਮਾਦਿ ਤਰੇ । ” 
-ਭੈਰ ੧, ੨, ੧:੧ (1125) 
-- ਬੁਹਮਾ ਆਦਿਕ ਦੇਵਤੇ 
“ਬ੍ਹਮਾਦਿਕ ਸਨਕਾਦਿਕ ਚਾਹੈ । ”” 
-ਗਉ ੫, ੧੧੭", ੨:੧ (203) 


-ਆਸਾ ੧, ੨੦, ੧੩ (355) 





3216 


“ਪਰਤਛਿ ਰਿਦੈ ਗੁਰ ਅਰਜਨੁ ਕੈ ਹਰਿ ਪੂਰਨ ਬ੍ਰਹਮਿ ਨਿਵਾਸੁ ਲੀਅਉ। ” (ਪੂਰਨ 


-ਸਵ ੫. ਮਥੁ ੫:੪ (1409) 


“ਗੁਰਮੁਖਿ ਬਾਣੀ ਬ੍ਰਹਮੁ ਹੈ ਸਬਦਿ ਮਿਲਾਵਾ ਹੋਇ। ” (ਪ੍ਰਭੂ) 
-ਸਿਰੀ ੩, ੬੩, ੪:੩ (39) 
(ਮਹਾਨ ਕੋਸ਼ ਇਸ ਦੇ ਅਰਥ “ਵੇਦ” ਕਰਦਾ ਹੈ) 
“ਅੰਤਰਿ ਬ੍ਰਹਮੁ ਨ ਚੀਨਈ ਮਨ ਮੂਰਖੁ ਗਵਾਰੁ । ” 
-ਸਿਰੀ ੪, ਵਾਰ ੧੦ਸ, ੩, ੨੨ (86) 
(“ਮਹਾਨਕੋਸ਼! ਅਰਥ “ਆਤਮਾ” ਕਰਦਾ ਹੈ) 
(1) ਪ੍ਰਭੂ, ਵੇਖੋ “ਬ੍ਰਹਮਿ” 
(2) ਸਵਾਸ 
“ਤਲ ਕਾ ਬ੍ਰਹਮੁ ਲੇ ਗਗਨਿ ਚਰਾਵੈ। ” (ਹੇਠਲੇ ਸੁਆਸਾਂ ਨੂੰ) 
-ਆਸਾ ਕਬ, ੭, ੧੧੨ (477) 
(3) ਬ੍ੁਹਮਾ, ਇਕ ਦੇਵਤਾ 
“ਬ੍ਹਮੁ ਪਾਤੀ ਬਿਸਨੁ ਡਾਰੀ ਫੁਲ ਸੰਕਰਦੇਉ। ” 
ਹੁ -ਆਸਾ ਕਬ, ੧੪, ੨:੧ (479) 
(4) ਭਾਵ ਜੀਵ 
“ਬ੍ਰਹਮੈ ਬ੍ਰਹਮੁ ਮਿਲਿਆ ਕੋਇ ਨ ਸਾਕੈ ਭਿੰਨ ਕਰਿ ਬਲਿਰਾਮ ਜੀਉ। ? 
-ਸੂਹੀ ੫, ਛੰਤ ੨, ੪:੨ (778) 
ਬ੍ਰਹਮੁ ਬਿੰਦ -- ਵੀਰਜ 
“ਬ੍ਰਹਮੁ-ਬਿੰਦ ਤੇ ਸਭ ਓਪਤਿ ਹੋਈ। ” 
-ਭੈਰ ੩, ੧, ੨੨ (1128) 


-ਸਿਰੀ ੧, ਅਸ ੧੦, ੧":੨ (59) 
“ਬੇਦ ਪੜੇ ਪੜਿ ਬ੍ਹਮੇ ਜਨਮੁ ਗਵਾਇਆ। ” (ਬ੍ਰਹਮਾ ਨੇ) 
-ਆਸਾ ਕਬ, ੧੦, ੧੨ (478) 
-- ਬ੍ੁਹਮੰਡ ਵਿਚ, ਸ੍ਰਿਸ਼ਟੀ ਵਿਚ 
“ਨਦਰੀ ਆਇਆ ਇਕੁ ਸਗਲ ਬ੍ਰ ਹਮੇਟਿਆ। ” 
-ਗੂਜ ੫, ਵਾਰ ੧੦:੪ (520) 
ਬ੍ਹਮੇਵਾ ---- ਬ੍ਹਮਾ ਵਰਗੇ 
“ਭਰਮੇ ਸਿਧ ਸਾਧਿਕ ਬ੍ਰਹਮੇਵਾ। ”” 
-ਗਉ ੫. ਬਾਅ ੪੦:੪ (258) 





3217 


“ਬ੍ਹਮੈ ਗਰਬੁ ਕੀਆ ਨਹੀ ਜਾਨਿਆ। ?” 
-ਗਉ ੧, ਅਸ ੯, ੧:੧ (224) 


ਬ੍ਰਹਮ ਤੋਂ, ਪ੍ਰਭੂ ਤੋਂ 
“ਬ੍ਰਹਮੋ ਪਸਾਰਾ ਬ੍ਰਹਮੁ ਪਸਰਿਆ ਸਭੁ ਬੁਹਮੁ ਦ੍ਰਿਸਟੀ ਆਇਆ। ?” 

-ਸੂਹੀ ੫, ਛੰਤ ੮, ੪:੪ (782) 
ਵਰਤ, ਅੰਨ ਨਾ ਖਾਣਾ, ਇਕ ਪੁਨਯ- ਕਰਮ, ਕਿਸੇ ਨਿਯਮ ਦੀ ਪਾਲਣਾ ਲਈ ਦ੍ਰੜਿ- 
ਸੰਕਲਪ ਹੋਣਾ 
“ਕਰਮ ਧਰਮ ਨੇ ਬਰਤ ਪੂਜਾ। ”” 

-ਗਉ ੫. ੧੬੫, ੨:੧ (199) 
ਵਰਤ ਰਖਨ ਦੀ ਕਿਰਿਆ 
“ਅਨਦਿਨੁ ਨਾਮੁ ਦਾਨੁ ਬੁਤਕਾਰੀ। ”” 

-ਪੁਭਾ ੧, ੧੪, ੩:੩ (1331) 
(ਸੰ.) ਪ੍ੁਣ, ਭਾਵ ਜੀਵਨ ਜੁਗਤ ਦਾ ਪੁ ਣ, ਵਰਤ 
“ਸੁਕ੍ਰਿਤੁ ਸਹਾਰੈ ਸੁ ਇਹ ਬੂਤਿ ਚੜੈ । ” 

-ਗਉ ਕਬ, ਵਾ, ੬:੧ (344) 
ਹੋਰ ਰੂਪ: 


ਬ੍ਰਤੁ - 
“ਖਿਮਾ ਗਹੀ ਬੁਤੁ ਸੀਲ ਸੰਤੋਖੰ। ” (ਨੇਮ) 


-ਗਉ ੧, ਅਸ ੭, ੧੧ (223) 


(1) ਵਰਣ ਵੰਡ ਅਨੁਸਾਰ ਸਭ ਤੋ` ਉਚੇ ਵਰਣ ਦਾ ਮਨੁੱਖ 
“ਤੁਮ ਕਤ ਬ੍ਰਾਹਮਣ ਹਮ ਕਤ ਸੂਦ । ”` 
-ਗਉ ਕਬ, ੭, ੩:੧ (324) 


ਬ੍ਰਾਹਮਣ ਦਾ 
“ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਤ ਬ੍ਰਾ ਹਮਣਹ। ”” 
-ਸਸ ੧, ੩:੧ (1353) 
ਬ੍ਰਾਹਮਣ 
“ਬ੍ਹਮੁ ਬਿੰਦਹਿ ਤੇ ਬ੍ਰਾਹਮਣਾ ਜੇ ਚਲਹਿ ਸਤਿਗੁਰ ਭਾਇ । ” 
-ਬਿਲਾ ੪, ਵਾਰ ੩ਸ, ੩, ੧:੧ (849) 
(1) ਵੇਦਾਂ ਦਾ ਗਿਆਤਾ 
“ਸੋ ਬ੍ਰਾਹਮਣੁ ਬ੍ਹਮੁ ਜੋ ਬਿੰਦੇ ਹਰਿ ਸੇਤੀ ਰੰਗਿ ਰਾਤਾ। ” 
-ਸਿਰੀ ੩, ਅਸ ੨੨, ੮:੧ (68) 
(2) ਸਭ ਤੋ ਉਚੇ ਵਰਣ ਦਾ ਮਨੁੱਖ 
“ਖਤ੍ਰੀ ਬੁਾਹਮਣੁ ਸੁਦੁ ਬੈਸੁ ਉਧਰੈ ਸਿਮਰਿ ਚੰਡਾਲ। ” 
੍‌੍ -ਗਉ ੫, ਥਿਤੀ ੧੭:੭ (300) 


ਬ੍ਰਿਹਸਪਤਿ -- ਵੀਰਵਾਰ 





3218 


“ਬ੍ਿਹਸਪਤਿ ਬਿਖਿਆ ਦੇਇ ਬਹਾਇ। ” 
-ਗਉ ਕਬ, ਵਾ ੫:੨ (344) 


(ਸੰ.) ਬਲਦ 
“ਕਈ ਜਨਮ ਹੈਵਰ ਬ੍ਰਿਖ ਜੋਇਓ। ”” 
-ਗਉ ੫, ੭੨, ੧:੪ (176) 


(1) ਵਿਅਰਥ, ਫਜ਼ੂਲ, ਨਿਰਾਰਥਕ, ਨਿਹਫਲ 
“ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ। ”” 

-ਆਸਾ ੫. ਸੋਪੁ ੪, ੧੯੨ (12) 
(2) (ਸੰ.) ਪੀੜਾ, ਦੁਖ 
“ਤਾ ਤੇ ਬ੍ਰਿਥਾ ਨ ਬਿਆਪੈ ਕਾਈ। ” 

-ਗਉ ੫. ੧੧੪”, ੧":੨ (202) 
(3) ਖਾਲੀ 
“ਨਾਨਕੁ ਦਾਸੁ ਤਾ ਕੀ ਸਰਣਾਈ ਜਾ ਤੇ ਬ੍ਰਿਥਾ ਨ ਕੋਈ ਰੇ। ? 

-ਗਉ ੫. ੧੩੭, ੪:੨ (209) 

(4) ਦੁਖ ਦਾ ਹਾਲ 
“ਜੈ ਜੈ ਪਹਿ ਕਹਉ ਬ੍ਰਿਥਾ ਹਉ ਅਪੁਨੀ ਤੇਊ ਤੇਊ ਗਹੇ ਰਹੇ ਅਟਕਾਇ। ” 

- ਕਾਨ ੫, ੨੩, ੧੧੧ (1302) 


ਬ੍ਰਿਥਾਨਦ ---- ਬੇਅਰਥ, ਬ੍ਰਿਥੀ 


੯ 


“ਬਿਨੁ ਸਿਮਰਨ ਕੋਟਿ ਬਰਖ ਜੀਵੈ ਸਗਲੀ ਅਉਧ ਬ੍ਰਿਥਾਨਦ। ” 
-ਸਾਰ ੫, ੭, ੩੧ (1204) 


-ਧਨਾ ੫. ੪੨, ੧":੧ (681) 


“ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ । ”” 
-ਗਉ ੫. ਸੁਖ ੧੪, ੧:੧ (281) 


ਹੋਰ ਰੂਪ: 

ਬਰਿਥੇ - 

“ਜਲਤੋ ਜਲਤੋ ਕਬਹੂ ਨ ਬੂਝਤ ਸਗਲ ਬ੍ਰਿਥੇ ਬਿਨੁ ਨਾਮਾ। ” (ਫਜੂਲ, ਨਿਹਫਲ) 
-ਗਉ ੫. ੧੧੨", ੩:੧ (215) 


“ਗੁਣ ਗਾਵੈ ਮੁਨਿ ਬ੍ਰਾਸੁ ਜਿਨਿ ਬੇਦ ਬ੍ਰਾਕਰਣ ਬੀਚਾਰਿਆ। ”? 
-ਸਵ ੧, ੯:੩ (1390) 


ਬਾਕਰਣ ---- ਵਿਆਕਰਣ, ਭਾਸ਼ਾ ਦੇ ਨਿਯਮ 


“ਗੁਣ ਗਾਵੈ ਮੁਨਿ ਬਾਸੁ ਜਿਨਿ ਬੇਦ ਬ੍ਰਾਕਰਣ ਬੀਚਾਰਿਅ। ”? 
-ਸਵ ੧, ੯:੩ (1390) 





3219 


“ਬਾਧਿ ਉਪਾੜਣ ਸੰਤੰ। ” 
-ਗਾਥਾ ੫, ੧੬੨ (1361) 


“ਬਾਪਤਿ ਦੇਖੀਐ ਜਗਤਿ ਜਾਨੈ ਕਉਨੁ ਤੇਰੀ ਗਤਿ ਸਰਬ ਕੀ ਰਖ੍ਹਾ ਕਰੈ ਆਪੇ ਹਰਿ 
ਪਤਿ। ?? 
-ਸਮੁ ੫, ੧੪੩ (1385) 


“ਹਉ ਬਨਜਾਰੋ ਰਾਮ ਕੋ ਸਹਜ ਕਰਉ ਬ੍ਰਾਪਾਰੁ । ” 
-ਗਉ ਰਵਿ, ੧, ੨:੧ (346) 


“ਬਚਿਤ੍ਰ ਮੰਦਰਿ ਸੋਭੰਤਿ ਬਸਤਾ ਇਤ੍ੰਤ ਮਾਇਆ ਬ੍ਰਾਪਿਤੰ। ” 
-ਸਸ ੫, ੧੧:੩ (1355) 


ਭੁ 


(1) ਡਰ, ਭੈ, ਤੌਖਲਾ 
“ਭਉ ਖਲਾ ਅਗਨਿ ਤਪ ਤਾਉ। ”” 
-ਜਪੁ ੧, ੩੮੩ (8) 
“ਹਰਿ ਤਿਸੁ ਬਿਨੁ ਕੋਈ ਨਾਹਿ ਡਰੁ ਭੂਮੁ ਭਉ ਦੂਰਿ ਕਰਿ। ” 
-ਸਿਰੀ ੪, ੧:੩ (83) 
(ਮਹਾਨਕੋਸ਼ ਇਥੇ ਅਰਥ “ਭਵ?” ਭਾਵ “ਆਵਾਗਵਨ? ਕਰਦਾ ਹੈ) 
“ਭਉ ਖੰਡਨੁ ਦੁਖ ਭੰਜਨੋ ਭਗਤਿ ਵਛਲ ਹਰਿ ਨਾਇਓ। ”” 
-ਗਉ ੫, ਅਸ ੧੪, ੫:੧ (241) 
(“ਮਹਾਨਕੋਸ਼” ਇਥੇ ਵਿਚ ਅਰਜ ਭਵ (ਜਨਮ) ਕਰਦੇ ਹਨ ਭਾਵ “ਆਵਾਗਵਨ 
ਕਰਦਾ ਹੈ) 
(2) ਭਵਜਲ, ਸੰਸਾਰ ਸਾਗਰ 
“ਹਰਿ ਜਿਸ ਨੋ ਹੋਇ ਦਇਆਲੁ ਸੋ ਹਰਿ ਜਪਿ ਭਉ ਬਿਖਮੁ ਤਰਿ।” 
-ਸਿਰੀ ੪, ੧੫ (83) 
““ਪਰਉਪਕਾਰੁ ਪੁੰਨੁ ਬਹੁ ਕੀਆ ਭਉ ਦੁਤਰੁ ਤਾਰਿ ਪਰਾਢੇ। ” (ਸਾਗਰ) 
-ਗਉਂ ੪, ੫੯, ੨:੨ (171) 
“ਆਠ ਪਹਰ ਪ੍ਰਭੁ ਅਪਨਾ ਧਿਆਈਐ ਗੁਰ ਪੁਸਾਦਿ ਭਉ ਤਰੀਐ। ” (ਸੰਸਾਰ, 
ਭਵਸਾਗਰ) 
-ਸੂਹੀ ੫, ੫੮, ੨:੧ (750) 
(3) ਭਵ-ਸਿੰਧ, ਭਵ-ਸਾਗਰ, ਹਸਤੀ ਦਾ ਸਮੁੰਦਰ 
“ਕਰਿ ਕਿਰਪਾ ਮੇਲਹੁ ਗੁਰੁ ਪੂਰਾ ਸਤਸੰਗਤਿ ਸੰਗਿ ਸਿੰਧੁ ਭਉ ਤਰੀ। ” 
-ਭੈਰ ੪, ੨, ੧":੨ (1134) 





3220 


-ਮਾਰੂ ੧, ਸੋਲਾ ੯, ੧੫:੨ (1029) 


“ਹੋਛਉ ਕਾਜੁ ਅਲਪ ਸੁਖ ਬੰਧਨ ਕੋਟਿ ਜਨੰਮ ਕਹਾ ਦੁਖ ਭਉ । ” (ਭੌਨਾ ਹੋਇਆ) 
-ਸਮੁ ੫, ੨"੧੫ (1387) 
ਭਵ ਸਾਗਰ, ਸੰਸਾਰ ਦਾ ਸਮੁੰਦਰ 
“ਤੇਰੀ ਟੇਕ ਤਰੀਐ ਭਉਸਾਗਰ । ”” 
-ਭਉ ੫. ੩੯, ੨:੩ (1147) 
ਭੈ ਵਾਲਾ, ਭੈ-ਭੀਤ ਹੋਇਆ 
“ਭਉਕਿ ਮਰਹਿ ਭਉ ਭਉ ਭਉਹਾਰਾ। ” 
-ਮਾਰੂ ੧, ਸੋਲਾ ੯, ੧੫:੨ (1029) 
ਭਉ'ਕਦਾ ਹੈ 
“ਭਉਕਹਿ ਆਗੈ ਬਦਨੁ ਪਸਾਰਿ। ”? 
-ਰਾਮ ਕਬ, ੪, ੧":੨ (969) 


(1) ਅਬਾ ਤਬਾ ਬੋਲਣਾ, ਫਜ਼ੂਲ ਬੋਲਣਾ 
“ਕੁੜੁ ਬੋਲਿ ਬੋਲਿ ਭਉਕਣਾ ਚੂਕਾ ਧਰਮੁ ਬੀਚਾਰੁ । ? 
੍‌ ੍‌੍ -ਸਾਰ ੪, ਵਾਰ ੧੪ਸ, ੧, ੧:੨ (1242) 
(2) ਭੌੱਕਾ, ਫਜ਼ੂਲ ਬੋਲਣ ਵਾਲਾ 
“ਫਰੀਦਾ ਇਹੁ ਤਨੁ ਭਉਕਣਾ ਨਿਤ ਨਿਤ ਦੁਖੀਐ ਕਉਣੁ । ” 
-ਸਲੋ ਫਰ, ੮੮੧ (1382) 
(ਮਹਾਨਕੋਸ਼ ਅਰਥ “ਲਾਲਚੀ” ਕਰਦਾ ਹੈ) 
ਭੌਕਦਾ, ਅਬਾ ਤਬਾ ਬੋਲਣਾ 
“ਅੰਤਰਿ ਤਿਸਾ ਭੁਖ ਅਤਿ ਬਹੁਤੀ ਭਉਕਤ ਫਿਰੈ ਦਰਬਾਰੁ । ” 
ਹੁ -ਭੈਰ ੩, ੧੮, ੨:੨ (1132) 


(1) ਕੂਕਦੇ, ਲੋਚਦੇ, ਤਰਸਦੇ 
“ਇਕਿ ਨਿਰਧਨ ਸਦਾ ਭਉਕਦੇ ਇਕਨਾ ਭਰੇ ਤੁਜਾਰਾ। ? 
-ਮਾਝ ੧, ਵਾਰ ੭:੬ (141) 


(2) ਅਬਾ ਤਬਾ ਬੋਲਦੇ 
“ਕੁੜੁ ਬੋਲਿ ਬੋਲਿ ਨਿਤ ਭਉਕਦੇ ਬਿਖੁ ਖਾਧੇ ਦੂਜੈ ਭਾਇ। ” 
ਨ ੍‌੍ -ਸਲੋ ੩, ੨੩:੪ (1415) 
ਬਉ ਬਊ ਕਰਨਾ 
“ਕਬੀਰ ਕੁਕਰੁ ਭਉਕਨਾ ਕਰੰਗ ਪਿਛੇ ਉਠਿ ਧਾਇ। ” 
੍‌੍ -ਸਲੋ ਫਰ, ੨੦੯:੧ (1375) 





3221 


“ਏਤੇ ਕੂਕਰ ਹਉ ਬੇਗਾਨਾ ਭਉਕਾ ਇਸੁ ਤਨ ਤਾਈ। ” 
-ਬਿਲਾ ੧, ੧, ੪:੧ (795) 


ਫਜੂਲ ਬੋਲ ਕੇ, ਅਬਾ ਤਬਾ ਬੋਲ ਕੇ ਭਾਵ ਲੋਚਕੇ ਪ੍ਰਾਪਤੀ ਲਈ ਵਿਲਕ ਕੇ 
“ਵਿਣੁ ਗੁਰ ਕਿਨੈ ਨ ਲਧਿਆ ਅੰਧੇ ਭਉਕਿ ਮੁਏ ਕੁੜਿਆਰਾ। ” 
`___-ਮਾਝ ੧, ਵਾਰ ੭:੩ (141) 
--- ਉਭਰ ਪਈਆਂ, ਭੜਕ ਪਈਆਂ 
“ਤੀਜੈ ਮੁਹੀ ਗਿਰਾਹ ਭੁਖ ਤਿਖਾ ਦੁਇ ਭਉਕੀਆ। ”” 
-ਮਾਝ ੧, ਵਾਰ ੧੭ਸ, ੧, ੧:੫ (146) 


“ਅੰਤਰਿ ਲੋਭੁ ਭਉਕੈ ਜਿਸੁ ਕੁਤਾ। ” 
-ਮਾਰੂ ੩, ਸੋਲਾ ੩, ੮:੨ (1046) 
ਹੋਰ ਰੂਪ: 
ਭੰਉਕੈ - 
“ਭੰਉਕੈ ਕੋਪੁ ਖੁਆਰੁ ਹੋਇ ਫਕੜੁ ਪਿਟੇ ਅੰਧੁ । 
-ਮਲਾ ੧, ਵਾਰ ੨੩ਸ, ੧, ੧:੩ (1288) 
ਭਉਜਲ ---- ਭਵਜਲ, ਸੰਸਾਰ ਸਮੁੰਦਰ 
“ਬਿਖੁ ਭਉਜਲ ਡੁਬਦੇ ਕਢਿ ਲੈ ਜਨ ਨਾਨਕ ਕੀ ਅਰਦਾਸਿ। ” 
-ਸਿਰੀ ੪, ੬੫, ੪:੩ (40) 
ਹੋਰ ਰੂਪ: 
ਭਉਜਲਿ - 
“ਜਿਸੁ ਸਤਿਗੁਰੁ ਪੁਰਖੁ ਨ ਭੇਟਿਓ ਸੁ ਭਉਜਲਿ ਪਚੈ ਪਚਾਇ। ” (ਸੰਸਾਰ ਸਾਗਰ 
ਵਿਚ) 
-ਸਿਰੀ ੧, ੨੨, ੩:੨ (22) 
ਭਉਜਲੁ - 
“ਜਮਜੰਦਾਰੁ ਨ ਲਗਦੀ ਇਉ ਭਉਜਲੁ ਤਰੈ ਤਰਾਸਿ। ” (ਸੰਸਾਰ ਸਮੁੰਦਰ) 
-ਸਿਰੀ ੨, ੨੧, ੨:੩ (22) 


“ਤੁਧੁ ਸਿਰਜਿਆ ਸਭੁ ਸੰਸਾਰੁ ਤੁ ਨਾਇਕੁ ਸਗਲ ਭਉਣ। ” 
੍‌੍ -ਮਾਰੂ ੫, ਵਾਰ ੨:੨ (1094) 
(2) ਭਵਨ ਭਾਵ ਘਰ 
“ਸੁਖ ਸਹਜ ਆਨੰਦ ਗ੍ਰਿਹਿ ਭਉਣ। ”” 
੍‌ -ਭੈਰ ੫, ੭, ੧":੨ (1137) 


“ਬਹੁ ਜੋਨੀ ਭਉਦਾ ਫਿਰੈ ਜਿਉ ਸੁੰਵੈ' ਘਰਿ ਕਾਉ। ” 


-ਸਿਰੀ ੩, ੪੩, ੨੦੨ (30) 





ਵਿ 


ਹੋਰ ਰੂਪ: 
ਭਉਦਿਆ - 
“ਨਾਨਕ ਭਉਦਿਆ ਗਣਤ ਨ ਅੰਤ। ” (ਭੂਮਣ ਕਰਦਿਆਂ, ਘੁੰਮਦਿਆਂ) 
-ਆਸਾ ੧, ਵਾਰ ਪਸ, ੧, ੨:੨੦ (465) 
ਭਉਦੀ - 
“ਗਿਲੀ ਗਿਲੀ ਰੋਡੜੀ ਭਉਦੀ ਭਵਿ ਭਵਿ ਆਇ। ”” (ਘੁੰਮਦੀ ਇਥੇ ਭਾਵ ਉਡਦੀ) 
-ਮਾਰੂ ੫. ਵਾਰ ੯ਸ, ੫, ੨:੧ (1097) 
ਭਉਦੀਆ - 
“ਪੰਖੀ ਭਉਦੀਆ ਲੈਨਿ ਨ ਸਾਹ। ” (ਭੂਮਣ ਕਰਦਿਆਂ) 
-ਆਸਾ ੧, ਵਾਰ ਪਸ, ੧, ੨:੧੮ (465) 


-ਮਾਰੂ ੩, ਸੋਲਾ ੨੪, ੧੧੨ (1068) 


-ਗਉ ੧, ਅਸ ੨, ੫:੩ (221) 


“ਜਿਹ ਬਿਧਿ ਮਨ ਕੋ ਸੰਸਾ ਚੂਕੈ ਭਉਨਿਧਿ ਪਾਰਿ ਪਰਉ। ” 
-ਧਨਾ ੯, ੪, ੧":੨ (685) 


< 


ਭਵਨ, ਲੋਕ 
“ਤੀਨਿ ਭਉਨੇ ਲਪਟਾਇ ਰਹੀ ਕਾਚ ਕਰਮਿ ਨ ਜਾਤ ਸਹੀ ਉਨਮਤ ਅੰਧ ਧੰਧ 
ਰਚਿਤ ਜੈਸੇ ਮਹਾ ਸਾਗਰ ਹੋਹੇ । ” 
-ਸਾਰ ੫, ੧੩੯, ੧:੧ (1231) 
ਭਉ ਭੰਜਨਾ -- ਡਰ ਭੰਨਣ ਵਾਲਾ, ਭੈ ਦੂਰ ਕਰਨ ਵਾਲਾ 
“ਅਗਾਧਿ ਬੋਧ ਸਮਰਥ ਸੁਆਮੀ ਸਰਬ ਕਾ ਭਉ ਭੰਜਨਾ। ”” 
-ਆਸਾ ੫, ਛੰਤ ੬, ੨੫ (456) 


“ਨਾਨਕ ਨਾਮੁ ਮਿਲੈ ਭਉ ਭੰਜਨੁ ਗੁਰ ਸਬਦੀ ਸੁਖੁ ਪਾਵਣਿਆ। ” (ਡਰ ਦੂਰ ਕਰਨ 
ਵਾਲਾ ਭਾਵ ਪ੍ਰਭੂ) 


-ਮਾਝ ੫. ਅਸ ੩੪, ੮:੩ (130) 


ਭਉਰਾਨਦ --- ਰਾਗ ਮਾਲਕ ਉਸ ਦੇ ਅੱਠ ਪੁਤਰਾਂ ਵਿਚੋਂ ਇਕ, ਬਾਕੀ ਸਤ ਹਨ - ਮਾਰੂ, ਮਸਤ ਅੰਗ, 
ਮੇਵਾਰਾ, ਪ੍ਬਲ, ਚੰਡ, ਕਉਸਕ, ਉਭਾਰਾ ਤੇ ਖਉਖਟ। ” 
“ਖਉ ਖਟ ਅਉ ਭਉਰਾਨਦ ਗਾਏ । ” 
- ਰਾਗ ੧:੨੧ (1430) 





3223 


“ਭਉਰੁ ਉਸਤਾਦੁ ਨਿਤ ਭਾਖਿਆ ਬੋਲੇ ਕਿਉ ਬੂਝੈ ਜਾਨਹ ਬੁਝਾਈ। ” 

- ਸਿਰੀ ੧, ੨੭, ੨੨ (24) 
“ਆਪੀਨ੍ਹੈ ਭੋਗ ਭੋਗਿ ਕੈ ਹੋਇ ਭਸਮੜਿ ਭਉਰੁ ਸਿਧਾਇਆ। ”? 

- ਆਸਾ ੧, ਵਾਰ ੩:੧ (464) 


ਭੈ, ਡਰ 
“ਸਤਿਗੁਰ ਕੈ ਭਇ ਭੂਮ ਭਉ ਜਾਇ। ” 


- ਗਉਂ ੩, ੨੧, ੧":੧ (157) 
- ਗਉਂ ੫, ੭੨, ੩:੧ (176) 


“ਸਤਿਗੁਰੂ ਚਰਨ ਜਿਨ ਪਰਸਿਆ ਸੇ ਪਸੁ ਪਰੇਤ ਸੁਰਿ ਨਰ ਭਇਆ। ” (ਹੋਏ) 
- ਸਵ ੪, ਨਲ ੬:੬ (1399) 
ਭਇਅੰ - 
“ਨ ਦਨੋਤਿ ਜਸਮਰਣੇਨ ਜਨਮ ਜਰਾਧਿ ਮਰਣ ਭਇਅੰ। ” (ਹੁੰਦਾ) 
- ਗੂਜ ਜੈਦੇ, ੧, ੧੩ (526) 
ਭਇਅਉ - 
“ਕਚਹੁ ਕੰਚਨੁ ਭਇਅਉ ਸਬਦੁ ਗੁਰ ਸ੍ਵਣਹਿ ਸੁਣਿਓ। ” (ਹੋਇਆ) 
- ਸਵ ੪, ਨਲ ੬:੧ (1399) 
ਭਇਅੰਤ - 
“ਗੁਣ ਰਮੰਤ ਦੂਖ ਨਾਸਹਿ ਰਿਦ ਭਇਅੰਤ ਸਾਂਤਿ। ” (ਹੁੰਦੀ ਹੈ) 
- ਕਾਨ ੫, ੧੫, ੩:੧ (1301) 
ਭਇਆ - 
“ਨਾ ਹਉ ਜਤੀ ਸਤੀ ਨਹੀ ਪੜਿਆ ਮੂਰਖ ਮੁਗਧਾ ਜਨਮੁ ਭਇਆ। ” (ਹੋਇਆ, ਹੋ 
ਗਿਆ) 
- ਆਸਾਂ ੧, ਸੋਪੁ ੩, ੨:੧ (12) 


ਭਇਆ ---- (1) ਹੋਇਆ, ਹੋ ਗਿਆ, ਵੇਖੋ “ਭਇਓ? 
(2) ਭਿਆਨਕ 
“ਪੁਰਬ ਕਮਾਣੇ ਛੋਡਹਿ ਨਾਹੀ ਜਮਦੂਤਿ ਗ੍ਰਾਸਿਓ ਮਹਾ ਭਇਆ। ”? 
੍‌੍ - ਰਾਮ ੫, ੫੫, ੨੩੨ (900) 


-<- (1) ਭਿਆਨਕ, ਭਿਅੰਕਰ, ਡਰਾਉਣਾ 
“ਜਹ ਮਹਾ ਭਇਆਨ ਦੂਤ ਜਮ ਦਲੈ। ” 
- ਗਉਂ ੫. ਸੁਖ ੨, ੧:੩ (264) 
(2) ਭੈ ਦੇਣ ਵਾਲੇ, ਭੈ ਭੀਤ ਕਰਨ ਵਾਲੇ 
“ਸਗਲ ਭਇਆਨ ਕਾ ਭਉ ਨਸੈ । ” 
- ਭੈਰ ੫, ੩੬, ੩:੩ (1146) 





3224 


(1) ਭੈ ਮਾਨ 
“ਜੋਇ ਦੁਤ ਮੋਹਿ ਬਹੁਤੁ ਸੰਤਾਵਤ ਤੇ ਭਇਆਨਕ ਭਇਆ। ”” 
੍‌ - ਸੋਰ ੫, ੧੪, ੨:੧ (612) 
(2) ਡਰਾਉਣਾ, ਭੈ ਦੇਣ ਵਾਲਾ 
“ਭੈ ਭਇਆਨਕ ਜਮਦੂਤ ਦੁਤਰ ਹੈ ਮਾਇਆ। ”” 
ਰਹ - ਮਾਰੂ ੫, ਸੋਲਾ ੧੧, ੧੭:੨ (1083) 


- ਆਸਾ ੫, ੧੫੮, ੧੩ (409) 


ਭਉ ਵਿਚ ਟਿਕੇ ਰਹਿਣ ਵਾਲਾ ਕੰਮ, ਡਰ-ਅਦਬ ਵਿਚ ਰਹਿ ਕੇ ਵਿਚਰਨਾ 
“ਭਾਇ ਮਿਲੈ ਭਾਵੈ ਭਇਕਾਰੁ । ” 
- ਆਸਾ ੧, ਅਸ ੫, ੮:੩ (413) 
ਹੋਈ, ਵੇਖੋ “ਭਈਆ” (2) 
“ਭਈ ਪਰਾਪਤਿ ਮਾਨੁਖ ਦੇਹੁਰੀਆ। ”” 


- ਆਸਾ ੫, ਸੋਪੁ ੪, ੧੧ (12) 


(1) ਸੰਬੋਧਕ, ਹੇ ਭਾਈ ! ਹੇਭਰਾ ! 
“ਕਾਹੇ ਭਈਆ ਫਿਰਤੌ ਫੂਲਿਆ ਫੂਲਿਆ। ” 
- ਸੋਰ ਕਬ, ੨, ੧":੧ (654) 
(2) ਹੋਈ, ਵੇਖੋ “ਭਈ? 
“ਗੁਰ ਚਰਣੀ ਇਕ ਸਰਧਾ ਉਪਜੀ ਮੈ ਹਰਿ ਗੁਣ ਕਹਤੇ ਤ੍ਰਿਪਤਿ ਨ ਭਈਆ। ?” 
- ਬਿਲਾ ੪, ਅਸ ੨, ੪੨ (834) 
“ਦਾਸਨਿ ਦਾਸ ਦਾਸ ਹੋਇ ਰਹੀਐ ਜੋ ਜਨ ਰਾਮ ਭਗਤ ਨਿਜ ਭਈਆ। ” 
- ਬਿਲਾ ੪, ਅਸ ੩, ੩:੧ (834) 
(“ਮਹਾਨ ਕੋਸ਼” ਅਰਜ਼ “ਭੁਾਤ” ਕਰਦਾ ਹੈ) 
(3) ਭਾਇਆ, ਪਸੰਦ ਆਇਆ 
“ਹਰਿ ਹਰਿ ਸਰਧਾ ਸੇਜ ਵਿਛਾਈ ਪੁਭੁ ਛੋਡਿ ਨ ਸਕੈ ਬਹੁਤੁ ਮਨਿ ਭਈਆ। ” 
- ਬਿਲਾ ੪, ੫, ੬੨ (836) 
(4) ਭਰਾ 
“ਸੰਗਿ ਨ ਕੋਈ ਭਈਆ ਬੇਬਾ। ? 
- ਮਾਝ ੫, ਅਸ ੮, ੩੧ (1020) 


“ਤਿਤੁ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕੁ ਤਿਨਹਿ ਕੀਆ। ”” 
- ਆਸਾਂ ੧, ਸੋਪੁ ੩, ੧੧ (12) 


“ਅਉਗਣ ਫਿਰਿ ਲਾਗੂ ਭਏ ਕੂਰਿ ਵਜਾਵੈ ਤੂਰੁ । ” 


- ਸਿਰੀ ੧, ੧੫, ੧੨ (19) 





3225 


ਭਏ” - 
“ਮਨ ਮਾਹਿ ਭਏ' ਅਨੰਦ। ” (ਹੋਵੇਂ) 

- ਰਾਮ ੫, ੩੮, ੨:੪ (894) 
ਸੁਆਹ, ਖਾਕ, ਭੁਸਮ 
“ਦੇ ਦੇ ਨੀਵ ਦਿਵਾਲ ਉਸਾਰੀ ਭਸ ਮੰਦਰ ਕੀ ਢੇਰੀ। ? 

- ਗਉ ੧, ੧੩, ੫:੧ (155) 


(ਸ) ਭਸਮ, ਸੁਆਹ 


“ਰਾਖਨਹਾਰੈ ਰਾਖਿਆ ਭਏ ਭੂਮ ਭਸਨਾ । ” 
- ਬਿਲਾ ੫, ੪੩, ੪:੧ (811) 


ਸੁਆਹ, ਰਾਖ, ਧੂੜ 
“ਅਗੀ ਸੇਤੀ ਜਾਲੀਆ ਭਸਮ ਸੇਤੀ ਰਲਿ ਜਾਉ। ? 


- ਸਿਰੀ ੧, ੨, ੨੧੨ (14) 
“ਵੇਸ ਕਰੈ ਬਹੁ ਭਸਮ ਲਗਾਵੈ। ” (ਧੂੜ, ਰਜ) 
- ਗਉ ੧, ਅਸ ੧੨, ੧:੨ (236) 
“ਭਸਮ ਕਰੈ ਲਸਕਰ ਕੋਟਿ ਲਾਂਖੇ। ” (ਭਾਵ ਮੁਕਾ ਦੇਵੇ, ਮੇਟ ਦੇਵੇ) 
- ਗਉ ੫. ਸੁਖ ੧੭, ੫:੨ (285) 
ਹੋਰ ਰੂਪ: 
ਭਸਮੰ - 
“ਮਿਟੰਤ ਸਗਲ ਸਿਮਰੰਤ ਹਰਿ ਨਾਮ ਨਾਨਕ ਜੈਸੇ ਪਾਵਕ ਕਾਸਟ ਭਸਮੰ ਕਰੋਤਿ। ”” 
- ਸਸ ੫, ੧੮੧੩ (1355) 
ਚੂਲਾ, ਧੂਣੀ, ਭੱਠੀ 
“ਅੰਡ ਟੂਕ ਜਾ ਚੈ ਭਸਮਤੀ। ” 
- ਮਲਾ ਨਾਮ, ੧, ੩:੫ (1292) 
(ਸੜ ਕੇ ਹੋਈ) ਭਸਮ (ਸੁਆਹ/ਰਾਖ) 
“ਖਿਨ ਮਹਿ ਹੋਇ ਜਾਇ ਭਸਮੰਤੁ । ” 
- ਗਉ ੫. ਸੁਖ ੧੨, ੨:੬ (278) 
ਖੇਹਦੀ ਢੇਰੀ 
“ਆਪੀਨੈ ਭੋਗ ਭੋਗਿ ਕੈ ਹੋਇ ਭਸਮੜਿ ਭਉਰੁ ਸਿਧਾਇਆ। ” 
- ਆਸਾ ੧, ਵਾਰ ੩:੧ (464) 
ਭਸਮ ਹੋਣਾ, ਖੇਹ/ਮਿਟੀ ਹੋਣਾ 
“ਨਾਨਕ ਬਿਨੁ ਹਰਿ ਅਵਰੁ ਜਿ ਚਾਹਨਾ ਬਿਸਟਾ ਕਰਿਮ ਭਸਮਾ ਰਾਮ। ”? 
- ਬਿਲਾ ੫, ਛੰਤ ੪, ੩:੪ (848) 
ਭਸਮ ਦਾ ਧਾਰਨੀ ਭਾਵ ਸੁਆਹ ਦੀ ਢੇਰੀ 
“ਖੰਡ ਬ੍ਰਹਮੰਡ ਮਹਿ ਸਿੰਡੀ ਮੇਰਾ ਬਟੂਆ ਸਭੁ ਜਗੁ ਭਸਮਾਧਾਰੀ। ” 
- ਗਉ ਕਬ, ੫੩, ੨:੧ (334) 





3226 


ਭਸਮਾਭੂਤ --- ਸੁਆਹ ਹੋਇਆ ਹੋਇਆ 
“ਭਸਮਾਭੁਤ ਹੋਆ ਖਿਨ ਭੀਤਰਿ ਅਪਨਾ ਕੀਆ ਪਾਇਆ। ” 
੍‌ - ਟੋਡੀ ੫, ੧੧, ੨:੧ (714) 
ਭਸਮੇਹੀ ---- ਸਾੜਕੇ ਸੁਆਹ ਕਰਨਾ 
“ਤੀਨਿ ਸੰਡਿਆ ਕਰਿ ਦੇਹੀ ਕੀਨੀ ਜਲ ਕੂਕਰ ਭਸਮੇਹੀ । ” 
- ਸੋਰ ੫, ੪, ੨੧ (609) 


“ਓਹਿ ਬਿਨਸੈ ਓਇ ਭਸਮੈ ਢੇਰੀ। ”” 
- ਗਉ ੫, ੮੦, ੧:੪ (179) 
“ਉਡਰਿ ਹੰਸ ਚਲਿਆ ਫੁਰਮਾਇਆ ਭਸਮੈ ਭਸਮ ਸਮਾਣੀ। ? (ਭਸਮ ਵਿਚ) 
- ਤੁਖਾਂ ੧, ਛੰਤ ੪, ੧੫ (1111) 


“ਦਾਨਹੁ ਤੈ ਇਸਨਾਨਹੁ ਵੰਜੇ ਭਸੁ ਪਈ ਸਿਰਿ ਖੁਥੈ । ” 
- ਮਾਝ ੧, ਵਾਰ ੨੬ਸ, ੧, ੧:੧੩ (150) 


ਹੋਰ ਰੂਪ: 


“ਨਾਨਕ ਦੁਨੀਆ ਭਸੁ ਰੰਗੁ ਭਸੂ ਹੂ ਭਸੁ ਖੇਹ। ” (ਸੁਆਹ) 
`. - ਸਾਰ ੪, ਵਾਰ ਦਸ, ੧, ੨:੧ (1240) 
ਭਸੋ - 
“ਭਸੋ ਭਸੁ ਕਮਾਵਣੀ ਭੀਭਸੁ ਭਰੀਐ ਦੇਹ । ” 
- ਸਾਰੁ ੪, ਵਾਸ ਦਸ, ੧, ੨੨ (1240) 


“ਅਸੰਖ ਸੂਰ ਮੁਹ ਭਖ ਸਾਰ। ” 
- ਜਪੁ ੧, ੧੭:੭ (4) 


““ਭਖਸਿ ਸਿਬਾਲੂ ਬਸਸਿ ਨਿਰਮਲ ਜਲੁ ਅੰਮ੍ਰਿਤ ਨ ਲਖਸਿ ਰੇ। ? 
- ਮਾਰੂ ੧, ੪, ੧":੨ (990) 


- ਮਲਾ ੧, ਵਾਰ ੨੬੬ (1290) 


“ਅਭਖੁ ਭਖਹਿ ਭਖੁ ਤਜਿ ਛੋਡਹਿ ਅੰਧੁ ਗੁਰੂ ਜਿਨ ਕੇਰਾ। ” 
- ਮਲਾ ੧, ਵਾਰ ੨੫ਸ, ੧, ੨:੧੪ (1290) 


ਭਖਲਾਇਆ -- (1) ਬਕਬਾਦ ਬੋਲਣਾ, ਬਰੜਾਉਣਾ 


“ਕਾਹੇ ਕਉ ਮੂਰਖ ਭਖਲਾਇਆ। ”” 





4227 


- ਗਉ ੫, ੧੧੨, ੧":੧ (188) 


ਹੋਰ ਰੂਪ: 


ਭਖਲਾਏ - 
“ਰਤਨ ਉਪਾਇ ਧਰੇ ਖੀਰੁ ਮਥਿਆ ਹੋਰ ਭਖਲਾਏ ਜਿ ਅਸੀ ਕੀਆ। ” (ਫਜੂਲ 
ਬੋਲੇ) 

- ਆਸਾ ੧, 2, ੪੯੧ (350) 
(2) ਸੁਪਨੇ ਵਿਚ ਅਬਾ ਤਬਾ ਬੋਲਣਾ 
“ਬਿਸਰੇ ਰਾਜ ਰਸ ਭੋਗ ਜਾਗਤ ਭਖਲਾਇਆ। ?” 

- ਜੈਤ ੫, ਵਾਰ ੮:੨ (707) 
ਹੋਰ ਰੂਪ: 
ਭਖਲਾਈ - 
“ਬਾਜੀ ਖੇਲਿ ਗਏ ਬਾਜੀਗਰ ਜਿਉ ਨਿਸਿ ਸੁਪਨੈ ਭਖਲਾਈ ਹੇ। ” (ਬੁਰੜਾਉਂਦਾ ਹੈ) 

- ਮਾਰੂ ੧, ਸੋਲਾ ੩, ੯:੩ (1023) 

ਭਖਲਾਏ - 
“ਸੁਪਨੁ ਭਇਆ ਭਖਲਾਏ ਅੰਧ। ?? 

- ਰਾਮ ੫, ੧੦, ੨:੪ (885) 


“ਅਸੰਖ ਮਲੇਛ ਮਲੁ ਭਖਿ ਖਾਹਿ। ” (ਭਾਵ ਹੈ ਹਾਬੜਿਆਂ ਵਾਂਗ ਖਾਣਾ) 
= ਜਪੁ ੧, ੧੮:੭2 (4) 


“ਲੋਭੀ ਜੰਤੁ ਨ ਜਾਣਈ ਭਖੁ ਅਭਖੁ ਸਭ ਖਾਇ। ”” 
- ਸਿਰੀ ੫, ੯੧, ੨੧੨ (50) 
“ਓਨਾ ਦਾ ਭਖੁ ਸੁ ਓਥੈ ਨਾਹੀ ਜਾਇ ਕੂੜੁ ਲਹਿਨ ਭੇਡਾਰੇ। ” (ਖਾਜਾ, ਖੁਰਾਕ) 
- ਗਉ ੪, ਵਾਰ ੨੧ਸ, ੪, ੧:੫ (312) 


“ਕਾਮੁ ਕ੍ਰੋਧੁ ਲੋਭੁ ਮੋਹੁ ਸੰਗਿ ਸਾਧਾ ਭਖੇ। ” 

- ਗਉ ੫. ਵਾਰ ੨:੩ (318) 
“ਨਾਨਕ ਬੈਠਾ ਭਖੇ ਵਾਉ ਲੰਮੇ ਸੇਵਹਿ ਦਰੁ ਖੜਾ। ” (ਖਾਏ, “ਭਖੇ ਵਾਉ?” ਮੁਹਾਵਰੇ 
ਰੁਪ ਵਿਚ ਅਰਥ ਹਨ ਕੰਸੋਆ ਲੈਂਦਾ ਹੈ) 
ਹੁ - ਮਾਰੂ ੫, ਵਾਰ ੪ਸ, ੫, ੨:੧ (1095) 


(1) ਭਖਦੀ/ਬਲਦੀ/ਤੇਜ਼ ਹੁੰਦੀ ਹੈ 
“ਡੈ ਤਨਿ ਅਗਨਿ ਭਖੈ ਭੈ ਨਾਲਿ। ? 
- ਗਉ ੧, ੧, ੨:੧ (151) 
(2) ਸਾੜਦਾ ਹੈ 
“ਨਿੰਦਾ ਕਰਦਾ ਪਚਿ ਮੁਆ ਵਿਚਿ ਦੇਹੀ ਭਖੇ। ” 
- ਗਉਂ ੪, ਵਾਰ ੨੮:੩ (315) 





3228 


“ਅਵਰ ਮਰਨ ਮਾਇਆ ਮਨੁ ਤੋਲੇ ਤਉ ਭਗ ਮੁਖਿ ਜਨਮੁ ਵਿਗੋਇਆ। ” 
- ਸਿਰੀ ਬੇਣੀ, ੧, ੩:੪ (93) 


ਰੰ 


“ਜਤਨ ਕਰੈ ਤਉ ਭੀ ਸੁਰ ਭੰਗ। ”” 


- ਗਉ ੫. ਸੁਖ ੪, ੬:੬ (267) 


(1) ਭਗਵਾਨ ਦਾ ਉਪਾਸ਼ਕ, ਵੈਸ਼ਨਵ ਭਗਤ, ਵਿਸ਼ਨੂੰ ਦਾ ਉਪਾਸ਼ਕ 
“ਭਗਉਤੀ ਰਹਤ ਜੁਗਤਾ । ”” 

- ਸਿਰੀ ੫, ਅਸ ੨੭, ੨੧ (71) 
(2) ਭਗਤੀ ਕਰਨ ਵਾਲਾ 
“ਕੋਈ ਕਹ ਤਉ ਅਨੰਨਿ ਭਗਉਤੀ। ”” 

- ਰਾਮ ੫, ਅਸ ੧, ੨:੩ (912) 


“ਬਡ ਪੁਰਖ ਪੂਰਨ ਗੁਣ ਸੰਪੂਰਨ ਭਰਮ ਭੀਤਿ ਹਰਿ ਹਰਿ ਮਿਲਿ ਭਗਹ। ” 
-ਬਿਹਾ ੫, ਛੰਤ ੪, ੨:੫ (544) 


(1) ਉਪਾਸ਼ਕ, ਭਗਤੀ ਕਰਨ ਵਾਲਾ 
“ਅਸੰਖ ਭਗਤ ਗੁਣ ਗਿਆਨ ਵੀਚਾਰ। ? 
-ਜਪੁ ੧, ੧੭੧੫ (4) 
“ਜਿਨ੍ਹ ਮਨਿ ਵੁਠਾ ਆਪਿ ਪੂਰੇ ਭਗਤ ਸੇ। ”” 
- ਆਸਾਂ ੫, ੧੦੮, ੨੨ (397) 
(2) ਭਗਤਾਂ ਨੂੰ 
“ਆਪੇ ਸਤਿਗੁਰੁ ਆਪਿ ਸਬਦੁ ਜੀਉ ਜੁਗੁ ਜੁਗੁ ਭਗਤ ਪਿਆਰੇ। ” 
-ਗਉ ੩. ਛੰਤ ੪, ੪:੨ (246) 
“ਜਾ ਆਪੇ ਹੋਇ ਦਇਆਲੁ ਤਾਂ ਭਗਤ ਸੰਗੁ ਪਾਈਐ। ”” (ਭਗਤਾਂ ਦੀ) 
-ਗੂਜ ੫, ਵਾਰ ੯:੮ (520) 
ਹੋਰ ਰੂਪ: 
ਭਗਤਹ - 
“ਸੁੰਦਰ ਸੁਆਮੀ ਧਾਮ ਭਗਤਹ ਬਿਸ੍ਾਮ ਆਸਾ ਲਗਿ ਜੀਵਤੇ ਜੀਉ। ” (ਭਗਤਾਂ ਦੇ) 
-ਸਿਰੀ ੫. ਛੰਤ ੩, ੩:੧ (80) 
“ਧਿਆਇ ਧਿਆਇ ਭਗਤਹ ਸੁਖੁ ਪਾਇਆ। ”” (ਭਗਤਾਂ ਨੇ) 
-ਗਉ ੫. ਸੁਖ ੧੬, ੨:੯ (284) 
“ਨਾਮ ਧਾਰੀਕ ਉਧਾਰੇ ਭਗਤਹ ਸੰਸਾ ਕਉਨ। ” (ਭਗਤਾਂ ਨੂੰ) 
-ਆਸਾ ੫, ਛੰਤ ੮, ੪:੧ (458) 
ਭਗਤਹੁ - 
“ਸਾਲਾਹਿਹੁ ਭਗਤਹੁ ਕਰ ਜੋੜਿ ਹਰਿ ਭਗਤ ਜਨ ਤਾਰਦਾ। ? (ਹੇ ਭਗਤ ਜਨੋ) 
-ਸਿਰੀ ੪, ਵਾਰ ੧੮:੫ (90) 
“ਕਹਿ ਨਾਮਾ ਕਿਉ ਪਾਈਐ ਬਿਨੁ ਭਗਤਹੁ ਭਗਵੰਤੁ । ” (ਭਗਤਾਂ ਤੋ”) 





ਇੰ 


-ਸਲੋ ਕਬ, ੨੪੧:੨ (1377) 


--- ਭਗਤਾਂ 
“ਭਗਤਜਨਾ ਕੀ ਊਤਮ ਬਾਣੀ ਗਾਵਹਿ ਅਕਥ ਕਥਾ ਨਿਤ ਨਿਆਰੀ। ”” 
-ਗੂਜ ੪, ਅਸ ੧, ੪:੧ (507) 


-ਭੈਰ ਨਾਮ, ੧੦, ੨੭੧੨ (1166) 


-ਮਾਝ ੫, ੧੯, ੧੨ (100) 


-ਗਉ ੫, ੧੬੬", ੧:੩ (216) 


(1) ਭਗਤ ਜਨਾਂ/ਭਗਤੀ ਕਰਨ ਵਾਲਿਆਂ ਦੇ 
“ਨਾਨਕ ਭਗਤਾ ਸਦਾ ਵਿਗਾਸੁ । ? 
-ਜਪੁ ੧, ੮5੫ (2) 
“ਹਰਿ ਭਗਤਾ ਦੇਇ ਵਡਿਆਈ ਗਰੀਬ ਅਨਾਥਿਆ। ”” (ਭਗਤਾਂ ਨੂੰ) 
-ਸਿਰੀ ੪, ਵਾਰ ੧੭:੫ (90) 
ਹੋਰ ਰੂਪ: 
ਭਗਤਾਂ - 
“ਚਰਨ ਕਮਲ ਭਗਤਾਂ ਮਨਿ ਵੁਠੇ। ” (ਭਗਤਜਨਾਂ ਦੇ) 
-ਮਾਝ ੫. ੫੦, ੩੧ (109) 
(2) ਭਗਤ (ਹੈ) 
“ਜਿਸੁ ਮੇਲੇ ਸੋ ਭਗਤਾ। ”? 
-ਸਿਰੀ ੫, ਅਸ ੨੭, ੨:੩ (71) 
“ਆਪੇ ਭਗਤਾ ਆਪਿ ਸੁਆਮੀ ਆਪਨ ਸੰਗਿ ਰਤਾ। ”” 
-ਗੂਜ ੫, ੧੧, ੨:੧ (498) 
(3) ਭਗਤ ਜਨਾਂ, ਭਗਤੀ ਕਰਨ ਵਾਲਿਆਂ 
“ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ। ”? 
-ਮਾਝ ੧, ਵਾਰ ੧੬:੧ (145) 


ਹੋਰ ਰੂਪ: 
ਭਗਤਾਂ 
“ਆਪਣੀ ਪੈਜ ਆਪੇ ਰਾਖੈ ਭਗਤਾਂ ਦੇਇ ਵਡਿਆਈ । (ਭਗਤ ਜਨਾਂ) 
-ਭੈਰ ੩, ੨੧, ੫:੧ (1133) 
“ਭਗਤਾਂ ਕਾ ਭੋਜਨੁ ਹਰਿ ਨਾਮ ਨਿਰੰਜਨੁ ਪੈਨਣੁ ਭਗਤਿ ਬਡਾਈ। ”! (ਭਗਤ ਜਨਾਂ) 





3230 


-ਸਾਰ ੩, ਅਸ ੧, ੨:੧ (1233) 
ਭਗਤਾਂ, ਭਗਤ ਜਨਾਂ 
“ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ। ”” 
-ਰਾਮ ੩, ਅਨੰੰ ੧੪:੨ (918) 
ਭਗਤਾਂ ਦੀ 
“ਨਾਨਕ ਦੀਨ ਸਰਣਿ ਕਿਰਪਾ ਨਿਧਿ ਰਾਖੁ ਲਾਜ ਭਗਤਾਨਾ। ” 
-ਸੂਹੀ ੫, ਛੰਤ ੧, ੧:੬ (777) 
ਭਗਤੀ 
“ਵਿਣੁ ਗੁਣ ਕੀਤੇ ਭਗਤਿ ਨ ਹੋਇ। ”? 
-ਜਪੁ ੧, ੨੧੬ (4) 
“ਗੁਰ ਕੀ ਸੇਵਾ ਗੁਰ ਭਗਤਿ ਹੈ ਵਿਰਲਾ ਪਾਏ ਕੋਇ। ”? 
-ਸਿਰੀ ੩, ਅਸ ੨੧, ੧":੨ (66) 


-ਸਿਰੀ ੩, ੪੮, ੧":੧ (32) 


ਭਗਤਿਹੀਨ - 
“ਤੈਸੇ ਹੀ ਤੁਮ ਤਾਹਿ ਪਛਾਨਹੁ ਭਗਤਿਹੀਨ ਜੋ ਪ੍ਰਾਨੀ। ? 
-ਬਿਲਾ ੯, ੩, ੨੨ (831) 
ਭਗਤੀ ਨੂੰ ਪਿਆਰ ਕਰਨ ਵਾਲਾ 
“ਭਉ ਖੰਡਨੁ ਦੁਖ ਭੰਜਨੋ ਭਗਤਿ ਵਛਲ ਹਰਿ ਨਾਇਓ। ” 
-ਗਉ ੫, ਅਸ ੧੪, ੫:੧ (241) 


ਹੋਰ ਰੂਪ: 

ਭਗਤਿਵਛਲੂ - 

“ਸੀਰੰਗੋ ਦਇਆਲ ਮਨੋਹਰੁ ਭਗਤਿਵਛਲੁ ਬਿਰਦਾਇਆ। ”” (ਭਗਤੀ ਨੂੰ ਪਿਆਰ 
ਕਰਨ ਵਾਲਾ) 


-ਗਉ ੫. ਛੰਤ ੩, ੨੨ (248) 


(1) ਉਪਾਸਨਾ, ਸਰਧਾ 
“ਅਨਦਿਨੁ ਭਗਤੀ ਰਤਿਆ ਮਨੁ ਤਨੁ ਨਿਰਮਲੁ ਹੋਇ। ” 

-ਸਿਰੀ ੩, ੩੭, ੩੨ (27) 
“ਭਗਤੀ ਨਾਮ ਵਿਹੂਣਿਆ ਆਵਹਿ ਵੰਝਹਿ ਪੂਰ। ” (ਭਾਵ ਪ੍ਰੇਮ ਤੇ ਨਾਮ ਤੋ ਖਾਲੀ) 

-ਸਿਰੀ ੫, ੮੪, ੩:੩ (47) 
(2) ਭਗਤਾਂ ਨੇ 
“ਹਰਿ ਕਾ ਭਾਣਾ ਭਗਤੀ ਮੰਨਿਆ ਸੇ ਭਗਤ ਪਏ ਦਰਿ ਥਾਇ। ”? 

-ਸਿਰੀ ੩, ਅਸ ੧੯, ੩:੨ (65) 

“ਜੁਗੁ ਜੁਗੁ ਭਗਤੀ ਆਖਿ ਵਖਾਣੀ। ”” 





3231 


-ਗਉ ੩, ੩੩, ੪:੨ (161) 
ਹੋਰ ਰੂਪ: 
ਭਗਤ - 
“ਕਰਿ ਕਿਰਪਾ ਭਗਤ?) ਪ੍ਗਟਾਇਆ। ” (ਭਗਤਾਂ ਵਿਚ, ਭਗਤਾਂ ਦੁਆਰਾ) 
-ਮਾਝ ੫, ੪੮, ੧੨ (108) 
(3) ਭਗਤਾਂ ਤੋੱ 
“ਭਗਤਾ ਵਿਚਿ ਆਪਿ ਵਰਤਦਾ ਪ੍ਰਭ ਜੀ ਭਗਤੀ ਹੂ ਤੂ ਜਾਤਾ। ”” 
-ਸੋਰ ੩, ਅਸ ੧, ੪:੧ (638) 
(4) ਭਗਤੀ ਕਰਕੇ, ਭਗਤੀ ਸਦਾ 
“ਗੁਰ ਸੇਵਕ ਕਉ ਬਿਘਨੁ ਨ ਭਗਤੀ ਹਰਿ ਪੂਰ ਦ੍ਰਿੜਾਇਆ ਗਿਆਨਾਂ ਹੇ। ” 
-ਮਾਰੂ ੫, ਸੋਲਾ ੪, ੫:੩ (1075) 
(5) ਭਗਤੀ/ਸਰਧਾ/ਪਿਆਰ ਕਰਨ ਵਾਲੀ 
“ਜਿਉ ਪੁਰੰਖੈ ਘਰਿ ਭਗਤੀ ਨਾਰਿ ਹੈ ਅਤਿ ਲੋਚੈ ਭਗਤੀ ਭਾਇ। ”? 
-ਸਲੋ ੩, ੧੨:੧ (1413) 
ਭਗਤੀਜਾ ---- ਭਗਤ ਹੋਈਦਾ ਹੈ (ਸ਼ਬਦਾਰਥ, ਦਰਪਣ); ਭਗਤ (ਨਿਰਣੈ); ਸ੍ਸ਼ਟ ਭਗਤੀ (ਕੋਸ਼); 
ਭਗਤਾਂ ਦਾ ਪੂਜਯ ਕਰਤਾਰ (ਮਹਾਨਕੋਸ਼) 
“ਭਾਰੋ ਤੋਲੂ ਬੇਅੰਤ ਸੁਆਮੀ ਹੁਕਮੁ ਮੰਨਿ ਭਗਤੀਜਾ ਹੇ । ” 
-ਮਾਰੂ ੫, ਸੋਲਾ ੩, ੧੦:੩ (1074) 


““ਦੁਹਹੂੰ ਤੇ ਰਹਤ ਭਗਤੁ ਹੈ ਕੋਈ ਵਿਰਲਾ ਜਾਣਾ। ” 
-ਸਿਰੀ ੫, ੯੬, ੧੨ (51) 


“ਜਿਹ ਕਾਟੀ ਸਿਲਕ ਦਯਾਲ ਪ੍ਰਭਿ ਸੇਈ ਜਨ ਲਗੇ ਭਗਤੇ । ”! (ਭਗਤੀ ਵਿਚ) 


-ਸਮੁ ੫, ੮:੫ (1386) 


ਭਗਤ੍ਰੰ 
“ਭਗਤੁੰ ਭਗਤਿ ਦਾਨੰ ਰਾਮ ਨਾਮ ਗੁਣ ਕੀਰਤਨਹ। ” (ਭਗਤਾਂ ਨੂੰ) 
-ਸਸ ੫, ੨੦੧੩ (1355) 


ਨਾਸ ਹੋਣਾ, ਨਸ਼ਟ ਹੋਣਾ 
“-ਫਿਰਤ ਫਿਰਤ ਮਾਨੁਖੁ ਭਇਆ ਖਿਨ ਭੰਗਨ ਦੇਹਾਦਿ। ”? 
-ਬਿਲਾ ੫, ੩੮, ੩:੧ (810) 
ਹੋਰ ਰੂਪ: 
ਭੰਗਨਹ - 
“ਤਿਰਸਕਾਰ ਨਹ ਭਵੰਤਿ ਨਹ ਭਵੰਤਿ ਮਾਨ ਭੰਗਨਹ। ”” (ਤੁਟਨਾ) 
-ਸਸ ੫, ੨੮੧ (1356) 





3232 


“ਮਸਕੰ ਭਗਨੰਤ ਸੈਲ ਕਰਦਮੰ ਤਰਤੰ ਪਪੀਲਕਹ। ” 
-ਸਸ ੫. ੫੫੯੧ (1359) 


“ਸਖਾ ਸਹਾਈ ਪੂਰਨ ਪਰਮੇਸੁਰ ਮਿਲੁ ਕਦੇ ਨ ਹੋਵੀ ਭੰਗਨਾ। ” 
-ਮਾਰੂ ੫, ਸੋਲਾ ੯, ੬:੩ (1080) 


ਭਗਵਉ ---- ਗੇਰੂ ਰੰਗਾ 
“ਕਹਾ ਭਇਓ ਜਉ ਮੂਡੁ ਮੁਡਾਇਓ ਭਗਵਉ ਕੀਨੋ ਭੇਸੁ । ” 
-ਸੋਰ ੯, ੧੦, ੧੨ (633) 


ਹਰੀ/ਪ੍ਰਭੂ/ਕਰਤਾਰ ਵਾਲੇ ਭਾਵ ਭਗਤ 
“ਭਗਵਤ ਭੀਰਿ ਸਕਤਿ ਸਿਮਰਨ ਕੀ ਕਟੀ ਕਾਲ ਭੈ ਫਾਸੀ। ? 
-ਭੈਰ ਕਬ, ੧੭, ੬:੧ (1162) 


-ਗਉ ੫. ੧੩੦, ੧":੧ (192) 
“ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ। ”” 

-ਗਉ ੫. ਬਾਅ ੧੬ਸ:੨ (253) 
ਹੋਰ ਰੂਪ: 


€) 


ਭਗਵੰਤਾ - 
“ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ। ? (ਹੇ ਪ੍ਰਭੂ) 
`_` =ਮਾਝ ੫, ੮, ੩:੨ (96) 
“ਚਰਨ ਕਮਲ ਅਰਾਧਿ ਭਗਵੰਤਾ। ” (ਭਗਵੰਤ (ਪ੍ਰਭੂ) ਦੇ) 
-ਗਉ ੫. ੧੧੯, ੨:੧ (189) 
“ਤਿਨ ਕੀ ਧੂੜਿ ਪਾਏ ਮਨੁ ਮੇਰਾ ਜਾ ਦਇਆ ਕਰੇ ਭਗਵੰਤਾ। ”” (ਪ੍ਰਭੂ) 
-ਮਾਰੂ ੫, ੧੫, ੪੨ (1003) 
ਭਗਵੰਤੁ - 
“ਸਾਧ ਸੰਗਿ ਜਪਿਓ ਭਗਵੰਤ। ”” (ਪ੍ਰਭੂ) 
-ਗਉ ੫, ੯੨, ੧:੧ (183) 
(2) ਭਾਗਵੰਤ ਭਾਵ ਦੌਲਤਮੰਦ, ਭਾਗਾਂ ਵਾਲੇ 
“ਸੇਈ ਸਾਹ ਭਗਵੰਤ ਸੇ ਸਚੁ ਸੰਪੈ ਹਰਿ ਰਾਸਿ। ? 
-ਗਉ ੫. ਬਾਅ ੩ਸ:੧ (250) 
“ਜਿਹ ਜਾਨਿਓ ਪ੍ਰਭੁ ਆਪਨਾ ਨਾਨਕ ਤੇ ਭਗਵੰਤ । ”” (ਭਾਗਾਂ ਵਾਲੇ) 
-ਗਉ ੫. ਬਾਅ ੪੨ਸ:੨ (259) 


ਹੋਰ ਰੂਪ: 


ਭਗਵੰਤਾ - 
“ਜਾ ਕਉ ਦਇਆ ਤੁਮਾਰੀ ਹੋਈ ਸੇ ਸਾਹ ਭਲੇ ਭਗਵੰਤਾ। ” (ਭਾਗਾਂ ਵਾਲੇ) 
-ਆਸਾ ੫, ੪੦, ੩:੨ (380) 


“ਨਾਮਿਰਤੇ ਜਨ ਭਏ ਭਗਵੰਤਾ। ”” ( ਵਡਭਾਗੀ) 





3233 


-ਆਸਾ ੫, ੮੦, ੧੯੨ (390) 
ਭਗਵੰਤੀ - 
“ਧਨੁ ਭਗਵੰਤੀ ਨਾਨਕਾ ਜਿਨਾ ਗੁਰਮੁਖਿ ਲਧਾ ਹਰਿ ਭਾਲਿ। ” 
-ਸਲੋ ੩, ੪੮:੪ (1418) 


ਭਵਗੰਤੁ - 
“ਜਿਸੁ ਮਨਿ ਵਸੈ ਨਰਾਇਣੋ ਸੋ ਕਹੀਐ ਭਗਵੰਤੁ । ? 


-ਮਾਝ ੫, ਦਿਨ ੩:੫ (137) 


-`-- (1) ਪ੍ਰਭੂ, ਵੇਖੋ “ਭਗਵੰਤ” (1) 
(2) ਭਾਗਵੰਤ, ਸੁਭਾਗਾ, ਵੇਖੋ “ਭਗਵੰਤ” (2) 
(3) ਵਡੇ ਪ੍ਰਤਾਪ ਵਾਲਾ 
“ਗੁਰੁ ਮੇਰਾ ਪਾਰਬ੍ਰਹਮੁ ਗੁਰੁ ਭਗਵੰਤੁ । ” 
-ਗੋਂਡ ੫, ੯, ੧:੨ (864) 


-ਸਿਰੀ ੪, ਵਾਰ ੧੪ਸ, ੩, ੨੧ (88) 


ਭੂਰੇ ਰੰਗ ਦਾ, ਸਤੋ ਗੁਣ ਦਾ ਪ੍ਰਤੀਕ 
“ਇਕਿ ਭਗਵਾ ਵੇਸੁ ਕਰਿ ਫਿਰਹਿ ਜੋਗੀ ਸੰਨਿਆਸਾ। ” 
-ਮਾਝ ੧, ਵਾਰ ੫:੨ (140) 


-ਗਉ ੫, ੧੪੯, ੨:੨ (195) 


“ਹੇ ਅਚੁਤ ਸਰਣਿ ਸੰਤ ਨਾਨਕ ਭੋ ਭਗਵਾਨਏ ਨਮਹ। ” (ਹੇ ਭਗਵਾਨ) 
-ਸਸ ੫. ੧੧੪ (1355) 
ਭਗਵਾਨਹ - 
“ਸਰਣਿ ਸੂਰ ਭਗਵਾਨਹ ਜਪੰਤਿ ਨਾਨਕ ਹਰਿ ਹਰਿ ਹਰੇ। ” (ਪ੍ਰਤਾਪ ਵਾਲਾ ਹਰੀ) 
-ਜੈਤ ੫, ਵਾਰ ੧੬ਸ, ੫, ੧੨ (709) 
ਭਗਵਾਨਾ - 
“ਬਿਨਵੰਤਿ ਨਾਨਕ ਰਾਜੁ ਨਿਹਚਲੁ ਪੂਰਨ ਪੁਰਖ ਭਗਵਾਨਾ। ” (ਪਰਤਾਪ ਵਾਲਾ 
ਹਰੀ) 
-ਗਉ ੫. ਛੰਤ ੨, ੩:੬ (248) 
“ਜਿਉ ਆਪਿ ਚਲਾਏ ਤਿਵੈ ਕੋਈ ਚਾਲੈ ਜਿਉ ਹਰਿ ਭਾਵੈ ਭਗਵਾਨਾ। ? (ਪ੍ਰਤਾਪ 
ਵਾਲੇ ਹਰੀ ਨੂੰ) 
ਭਗਵਾਨੂ - 
“ਸੋਈ ਪੁਰਖੁ ਜਪੈ ਭਗਵਾਨੁ। ? (ਪ੍ਰਭੁ) 


# = 


-ਗਉਂ ੫, ੯੭, ੪:੨ (185) 





3234 


=੩੩ 


ਭਗਵਾਨੈ - 
“ਜਾ ਕਉ ਦ੍ਰਿਸਟਿ ਪੁਰਨ ਭਗਵਾਨੈ। ! (ਭਗਵਾਨ ਦੀ) 
੍‌੍ -ਗਉ ੫, ਬਾਅ ੨੯:੬ (256) 
“ਜਿਸ ਦਇਆਲੁ ਹੋਇ ਭਗਵਾਨੈ। ”! (ਪ੍ਰਭੂ) 
੍‌੍ -ਸੋਰ ੫, ੫੭, ੪:੨ (623) 
ਭਗਵਾਨੋ - 
“ਜਨ ਨਾਨਕ ਸਭ ਹੀ ਮੈ ਪੂਰਨ ਏਕ ਪੁਰਖ ਭਗਵਾਨੋ । ? 
੍‌੍ -ਬਸੰ ੯, ੧, ੨:੨ (1186) 


“ਜੋਗੁ ਨ ਭਗਵੀ ਕਪੜੀ ਜੋਗੁ ਨ ਸੈਲੇ ਵੇਸਿ। ” 


-ਸਲੋ ੩, ੬੪੧੧ (1420) 

ਹੋਰ ਰੂਪ: 
ਭਗਵੇ - 
“ਜੋਗੀ ਜਤੀ ਜੁਗਤਿ ਮਹਿ ਰਹਤੇ ਕਰਿ ਕਰਿ ਭਗਵੇ ਭੇਖ ਭਏ । ”” 

-ਆਸਾ ੧, ੩੩, ੧੨ (358) 
ਭਗਵੈ - 
“ਭਗਵੈ ਵੇਸਿ ਭੂਮਿ ਮੁਕਤਿ ਨ ਹੋਇ। ”? 

-ਬਸੰ ੩, ੧੨, ੨੧ (1176) 


“ਜਗਿ ਜਨਮ ਮਰਣੁ ਭਗਾ ਇਹ ਆਈ ਹੀਐ ਪਰਤੀਤਿ। ”” 
-ਸਵ ੪, ਗਯੰ ੩:੨ (1402) 


“ਨਾਨਕ ਗੁਰਿ ਖੋਏ ਭੂਮ ਭੰਗਾ। ”” 

-ਆਸਾ ੫, ੮੩, ੪:੩ (391) 
(2) ਘਾਟਾ, ਤੋਟਾ 
“ਹਉ ਰੋਗੁ ਬਿਆਪੈ ਚੁਕੈ ਨ ਭੰਗਾ। ” 

-ਕਾਨ ੫, ੩੬, ੨੨ (1305) 


“ਨਾਨਕੁ ਜਨੁ ਤੁਮਰੀ ਸਰਣਾਈ ਹਰਿ ਰਾਖਹੁ ਲਾਜ ਭਗਾਤੀ। ” 
-ਧਨਾ ੪, ੫, ੪੨ (668) 


-ਸਲੋ ਕਬ, ੧੪੫੨ (1372) 


ਭਜ, ਦੌੜ 
““ਦਾਗੇ ਹੋਹਿ ਸੁ ਰਨ ਮਹਿ ਜੂਝਹਿ ਬਿਨੁ ਦਾਗੇ ਭਗਿ ਜਾਈ। ”” 
-ਰਾਮ ਕਬ, ੪, ੩੧ (970) 





3235 


“ਹਰਿ ਨਾਮੁ ਜਪਤ ਕਬ ਪਰੈ ਨ ਭੰਗੂ । ” 

-ਗਉ ੫. ਸੁਖ ੨, ੬:੪ (264) 
“ਰਸੀ ਹੋਇ ਵਿਡਾਣਾ ਮਨਿ ਤਨਿ ਭੰਗੂ ਹੈ। ” (ਵਿਘਨ ਭਾਵ ਦੁਖ) 

-ਸੂਹੀ ੧, ਅਸ ੩, ੬:੨ (752) 
“ਹਰਿ ਇਕਸੈ ਨਾਲਿ ਮੈ ਗੋਸਟੇ ਮੁਹੁ ਮੈਲਾ ਕਰੈ ਨ ਭੰਗੂ । ” (ਭਾਵ ਮੂੰਹ ਮੋੜਦਾ 
ਨਹੀਂ) 


-ਰਾਮ ੫, ਵਾਰ ਪਸ, ੫, ੧:੩ (958) 


-ਭੈਰ ੫, ੫੩, ੪:੪ (1151) 
ਭੰਗਰ, ਮਾਤਰ 


“ਖਿਨ ਭੰਗੁਨਾ ਕੈ ਮਾਨਿ ਮਾਤੇ ਅਸੁਰ ਜਾਣਹਿ ਨਾਹੀ। ”” 
-ਆਸਾ ੫, ੧੫੨, ੧੯੩੨ (408) 


-ਆਸਾ ੫, ੧੬੩, ੨੨ (411) 


ਭਗੈ - 
“ਚਾਰੇ ਜੁਗ ਮੈ ਸੋਧਿਆ ਵਿਣੁ ਸੰਗਤਿ ਅਹੰਕਾਰੁ ਨ ਭਗੈ। ” (ਭਜਣਾ) 
- ਮਾਰੂ ੫. ਵਾਰ ੧੧:੪ (1098) 


“ਤਿਚਰੁ ਥਾਹ ਨ ਪਾਵਈ ਜਿਚਰੁ ਸਾਹਿਬ ਸਿਉ ਮਨ ਭੰਗੇ। ” 
-ਮਾਰੂ ੫, ਵਾਰ ੧੧:੬ (1098) 
ਭਗਤੀ, ਉਪਾਸ਼ਨਾ 
ਦਲ ਰਵਿੰਦ ਜੀਉ। ” 
-ਸਵ ੪, ਗਯੰ ੯੨ (1403) 


“ਗੁਰਿ ਤੁਠੈ ਹਰਿ ਰੰਗੁ ਚਾੜਿਆ ਫਿਰਿ ਬਹੁੜਿ ਨ ਹੋਵੀ ਭੰਡੂ । ? (ਭਾਵ ਲਹਿੰਦਾ) 
-ਸੂਹੀ ੪, ੩, ੧:੨ (731) 


“ਚੀਤਿ ਆਵੈ ਤਾਂ ਸਭਿ ਦੁਖ ਭੰਜ। ”” 
-ਭੈਰ ੫, ੨੧, ੧:੨ (1141) 


“ਆਪੁ ਨਿਵਾਰਿ ਹਰਿ ਹਰਿ ਭਜਉ ਨਾਨਕ ਪ੍ਰਭ ਭਰਪੂਰਿ । ” 
-ਰਾਮ ੫. ਰੁਤੀ ੧, ੧ਸ:੨ (927) 





3236 


ਭਜਹ - 
“ਮਿਲਿ ਸਾਧੂ ਨਿਤ ਭਜਹ ਨਾਰਾਇਣ। ” (ਅਸੀਂ ਭਜੀਏ, ਸਿਮਰੀਏ) 
-ਕਾਨ ੫, ਛੰਤ ੧, ੨:੧ (1312) 

ਭਜਹਾ - 
“ਸਗਲ ਪਰਾਧ ਏਕੁ ਗੁਣੁ ਨਾਹੀ ਠਾਕੁਰੁ ਛੋਡਹ ਦਾਸਿ ਭਜਹਾ। ?” (ਸੇਵਦੇ/ ਭਜਦੇ 
ਹਾਂ) 

-ਸਾਰ ੫, ੪, ੩੧ (1203) 
ਭਜਹਿ - 
“ਸਾਧਸੰਗਿ ਮਿਲਿ ਭਜਹਿ ਗ੍ਰੋਪਾਲਾ। ” (ਸਿਮਰੇ) 

-ਗਉਂ ੫. ੧੨੪, ੪:੨ (190) 


(ਸਿਮਰੋ) 
-ਸਿਰੀ ੩, ੪੫, ੧2੧ (31) 


“ਲ ਬਧੁੰ ਸਾਧਸੰਗੇਣ ਨਾਨਕ ਸੁਖ ਅਸਥਾਨੰ ਗੋਪਾਲ ਭਜਣੰ। ” (ਸੇਵਨ, ਸਿਮਰਣ। ” 
-ਗਾਥਾ ੫, ੪੧੨ (1360) 

(1) ਸੇਵਨ ਕਰਦਾ 
“ਬੇਸੁਆ ਭਜਤ ਕਿਛੁ ਨਹ ਸਰਮਾਵੈ। (ਭਾਵ ਭੋਗਦਾ) 

-ਭੈਰ ੫, ੨੮, ੧:੨ (1143) 
(2) ਭਜ/ਨਸ/ਦੌੜ ਜਾਂਦਾ ਹੈ 
“ਦੇਖਤ ਦਰਸੁ ਭਟਕਿ ਭੂਮੁ ਭਜਤ ਦੁਖ ਪਰਹਰਿ ਸੁਖ ਸਹਜ ਬਿਗਾਸੇ । ”” 

-ਸਵ ੪, ਮਥੁ ੬:੨ (1404) 


“ਚਰਨ ਕਮਲ ਨਹ ਭਜੰਤ ਤ੍ਰਿਣ ਸਮਾਨਿ ਧ੍ਰਿਗੁ ਜਨਮਨਹ। ”? 
-ਸਸ ੫. ੬੩੩ (1359) 


“ਹਰਿ ਕੀਰਤਿ ਕਲਜੁਗ ਵਿਚਿ ਊਤਮ ਮਤਿ ਗੁਰਮਤਿ ਕਥਾ ਭਜੰਤੀ। ” 
-ਨਟ ੪, ੮, ੧:੧ (977) 


ਹੋਰ ਰੂਪ: 
ਭਜੰਤੇ - 
“ਜੋ ਨ ਭਜੰਤੇ ਨਾਰਾਇਣਾ। ”” 
-ਭੈਰ ਨਾਮ, ੨, ੧":੧ (1163) 
ਭਜਥਈ ---- ਭਜਦਾ ਹੈ, ਸਿਮਰਨ ਕਰਦਾ ਹੈ 
“ਜਨ ਕੈ ਰਿਦ ਅੰਤਰਿ ਪ੍ਰਭੁ ਸੁਆਮੀ ਜਨ ਹਰਿ ਹਰਿ ਨਾਮੁ ਭਜਥਈ। ”? 
-ਕਲਿ ੪, ੪, ੩੯੧ (1320) 





ਨੀ 


“ਤਜਿ ਅਭਿਮਾਨ ਮੋਹ ਮਾਇਆ ਫੁਨਿ ਭਜਨ ਰਾਮ ਚਿਤੁ ਲਾਵਉ। ”? 
-ਗਉਂ ੯, ੫, ੨:੧ (219) 


-ਸਸ ੫. ੩੪੧੯੧ (1357) 


(1) ਦੂਰ ਕਰਨ ਵਾਲਾ, ਤੋੜਨ ਵਾਲਾ, ਨਾਸ ਕਰਨ ਵਾਲਾ 
“ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ । ? 
-ਸਿਰੀ ੪, ਵਾਰ ੨੦:੪ (91) 
(2) ਨਾਸ ਕਰਨ, ਤੋੜਨ 
“ਭੰਜਨ ਘੜ੍ਹਣ ਸਮਥੁ ਤਰਣ ਤਾਰਣ ਪ੍ਰਭੁ ਸੋਈ। ? 
-ਸਵ ੪, ਮਥ ੧:੪ (1404) 


€) 


ਭੰਜਨਹਾਰ --- ਤੋੜਨਵਾਲਾ, ਨਾਸ ਕਰਨ ਵਾਲਾ 
“ਦੁਖੁ ਭੰਨਾ ਭੈ ਭੰਜਨਹਾਰ । ” 
-ਮਲਾ ੫, ੨੧; ੨੧ (1271) 


ਹੋਰ ਰੂਪ: 


-ਮਾਝ ੫. ੪੧, ੨੯੧ (106) 


“ਗੋਬਿਦੁ ਭਜਨਾ ਰੰਗਿ। ? 
-ਬਿਲਾ ੫, ਅਸ ੨, ੯:੪ (838) 
(1) ਦੂਰ ਕਰਨਾ 
“ਦੀਨ ਦਰਦ ਦੁਖ ਭੰਜਨਾ ਸੇਵਕ ਕੈ ਸਤ ਭਾਇ। ” 
-ਸਿਰੀ ੫, ੮੩, ੧:੩ (46) 
(2) ਤੋੜ/ਭੰਨ/ਨਾਸ ਕਰ ਦੇਣ ਵਾਲਾ 
“ਗਿਆਨ ਅੰਜਨੁ ਭੈ ਭੰਜਨਾ ਦੇਖੁ ਨਿਰੰਜਨ ਭਾਇ। ”” 
-ਸਿਰੀ ੧, ਅਸ ੭, ੩੧ (57) 
--- ਸਿਮਰਨ ਵਿਚ ਇਸਥਿਤੀ, ਭਜਨ ਕਰਕੇ ਪ੍ਰਾਪਤ ਹੋਇਆ 
“ਗੋਬਿੰਦ ਭਜਨ ਸਾਧ ਸੰਗੇਣ ਅਸਥਿਰੰ ਨਾਨਕ ਭਗਵੰਤ ਭਜਨਾਸਨੰ । ” 
-ਸਸ ੫, ੧੨੩੫ (1355) 


“ਹਰਿ ਕੈ ਭਜਨਿ ਕਉਨ ਕਉਨ ਨ ਤਾਰੇ । ? 
-ਮਲਾ ੫, ੧੩, ੧":੧ (1269) 





3238 


“ਨਾਨਕ ਦਾਨੁ ਕੀਆ ਦੁਖ ਭੰਜਨਿ ਰਤੇ ਰੰਗਿ ਰਸਾਲੀ ਜੀਉ। ” 
-ਮਾਝ ੫, ੩੯, ੪:੩ (106) 


“ਜਨ ਨਾਨਕ ਕੋਟਨ ਮੈ ਕੋਊ ਭਜਨੁ ਰਾਮ ਕੋ ਪਾਵੈ। ” 
-ਗਉ ੯, ੩, ੨:੨ (219) 


“ਦੁਖ ਭੰਜਨੁ ਤੇਰਾ ਨਾਮੁ ਜੀ ਦੁਖ ਭੰਜਨੁ ਤੇਰਾ ਨਾਮੁ। ” 
-ਗਉ ੫. ੧੭੦", ੧":੧ (219) 
ਹੋਰ ਰੂਪ: 


(3 ਖਖ 


“ਸੁਖਦਾਤਾ ਭੈ ਭੰਜਨੋ ਤਿਸੁ ਆਗੈ ਕਰਿ ਅਰਦਾਸਿ। ” (ਦੂਰ ਕਰਨ ਵਾਲਾ) 
-ਸਿਰੀ ੫, ੭੭, ੩੨ (44) 


(1) ਦੌੜ ਕੇ, ਭਜਕੇ 
“ਏਹੁ ਜਗੁ ਜਲਤਾ ਦੇਖਿ ਕੈ ਭਜਿ ਪਏ ਸਤਿਗੁਰ ਸਰਣਾ। ”? 
-ਸਿਰੀ ੫, ਅਸ ੨੫, ੬:੧ (70) 

“ਲਾਗੂ ਹੋਏ ਦੁਸਮਨਾ ਸਾਕਭਿ ਭਜਿ ਖਲੇ। ” (ਭਾਵ ਛਡ ਗਏ) 

-ਸਿਰੀ ੫, ੨੬, ੧:੨ (70) 
(2) ਸਿਮਰ, ਜਪ 
“ਕਹੈ ਨਾਨਕੁ ਰਾਮੁ ਭਜਿ ਲੈ ਜਾਤੁ ਅਉਸਰੁ ਬੀਤ। ” 

-ਸੋਰ ੯, ੧, ੨੨ (631) 


ਦੂਰ ਕਰ ਕੇ, ਭੰਨ ਕੇ, ਤੋੜ ਕੇ 
“ਸਭਿ ਦਾਲਦ ਭੰਜਿ ਦੁਖ ਦਾਲ। ”” 


-ਨਟ ੪, ੭, ੬":੩ (977) 


“ਤਜਿ ਸਭਿ ਭਰਮ ਭਜਿਓ ਪਾਰਬ੍ਰਹਮੁ । ” 

-ਗਉ ੫. ੧੪੯, ੪:੧ (196) 
ਹੋਰ ਰੂਪ: 
ਭਜਿਆ - 
“ਸੋ ਸੂਰਾ ਕੁਲਵੰਤੁ ਸੋਇ ਜਿਨਿ ਭਜਿਆ ਭਗਵੰਤੁ। ” (ਜਪਿਆ, ਸਿਮਰਿਆ) 

-ਗਉ ੫. ਥਿਤੀ ੧੭:੬ (300) 
ਭਜੀਐ - 
“ਮਿਲਿ ਭਜੀਐ ਸਾਧਸੰਗਿ ਮੇਰੇ ਮੀਤ।  (ਜਪੀਏ) 

-ਗਉ ੫, ਥਿਤੀ ੧":੨ (296) 





4239 


-ਜੈਤ ੫, ਵਾਰ ੧੦:੫ (708) 


“ਮਿਲੁ ਸਾਧਸੰਗਤਿ ਭਜੁ ਕੇਵਲ ਨਾਮ। ”? 
-ਆਸਾਂ ੫, ਸੋਪੁ ੪, ੧:੪ (12) 

ਹੋਰ ਰੂਪ: 
ਭਜੇ - 
“ਚਰਣ ਭਜੇ ਪਾਰਬ੍ਰਹਮ ਕੇ ਸਭਿ ਜਪ ਤਪ ਤਿਨਹੀ ਕੀਤਿ। ” (ਸਿਮਰੇ) 

-ਸਿਰੀ ੫, ੮੭, ੩:੨ (48) 
(2) ਦੌੜ, ਨਸ 
“ਸੁਣਿ ਮਨ ਮੇਰੇ ਭਜੁ ਸਤਗੁਰ ਸਰਣਾ। ” (ਭਾਵ ਪਕੜ ਪਉ) 

-ਸਿਰੀ ੩, ੫੧, ੧":੧ (33) 


(1) ਟੁੱਟਦੀ ਹੈ 
“ਖੜੁ ਪਕੀ ਕੁੜਿ ਭਜੈ ਬਿਨਸੈ ਆਇ ਚਲੈ ਕਿਆ ਮਾਣੁ । ” 

-ਸਿਰੀ ੧, ਪਹ ੨, ੪੨੫ (76) 
“ਜਾ ਭਜੈ ਤਾ ਠੀਕਰੁ ਹੋਵੈ ਘਾੜਤ ਘੜੀ ਨ ਜਾਇ। ? (ਟੁੱਟੇ) 

-ਮਾਝ ੧, ਵਾਰ ੨ਸ, ੧, ੧:੫ (138) 

(2) ਸਿਮਰੇ, ਜਪੇ 
“ਸਾਧਸੰਗਿ ਨਾਨਕੁ ਭਜੈ ਬਿਖੁਤਰਿਆ ਸੰਸਾਰੁ। ? 

-ਗਉ ੫. ੧੧੬", ੫:੨ (203) 
(3) ਭਜ ਜਾਵੇ, ਨਸ ਜਾਵੇ, ਦੌੜ ਜਾਵੇ 
“ਸਾਹਿਬੁ ਸੰਕਟਵੈ ਸੇਵਕੁ ਭਜੈ । ” 

-ਬਸੰ ਨਾਮ, ੧, ੧:੧ (1195) 


“ਤਜਿ ਹਉਮੈ ਗੁਰ ਗਿਆਨ ਭਜੋ। ”” 
-ਗਉ ੫. ਅਸ ੧੩, ੧:੧ (241) 


ਭੰਨਣ ਵਾਲਾ, ਦੂਰ ਕਰਨ/ਨਾਸ ਕਰਨ ਵਾਲਾ 
“ਹਮ ਡੁਬਦੇ ਪਾਥਰ ਕਾਢਿ ਲੇਹੁ ਪ੍ਰਭ ਤੁਮੁ ਦੀਨ ਦਇਆਲ ਦੁਖ ਭੰਵੁ । ” 
-ਬਸੰ ੪, ੭, ੨੧੨ (1179) 


“ਕਰਮ ਕਰਿ ਤੁਅ ਦਰਸ ਪਰਸ ਪਾਰਸ ਸਰ ਬਲੂ ਭਟ ਜਸੁ ਗਾਇਯਉ। ” 

-ਸਵ ੪, ਬਲ ੪:੩ (1405) 
ਭਟਕਦਾ ਹੋਇਆ 
“ਸੁਆਨ ਸੂਕਰ ਬਾਇਸ ਜਿਵੈ ਭਟਕਤੁ ਚਾਲਿਓ ਊਠਿ। ” 

-ਮਾਰੂ ਕਬ, ੧, ੧:੨ (1105) 


ਭਟਕਣਾ 
“ਦੇਖਾ ਦੇਖੀ ਸ੍ਹਾਂਗੁ ਧਰਿ ਭੂਲੇ ਭਟਕਾ ਖਾਹਿ। ” 





3240 


-ਸਲੋ ਕਬ, ੧੩੫:੨ (1371) 
(“ਮਹਾਨਕੋਸ਼! ਅਰਥ “ਚਿਤ ਦੀ ਘਬਰਾਹਟ, ਵਿਆਕੁਲਤਾ” ਕਰਦਾ ਹੈ) 
ਭਟਕ ਕੇ ਭਾਵ ਚਕਰ ਖਾ ਕੇ, ਵਿਆਕੁਲ ਹੋ ਕੇ, ਘਬਰਾ ਕੇ 
“ਦੇਖਤ ਦਰਸੁ ਭਟਕਿ ਭੂਮੁ ਭਜਤ ਦੁਖ ਪਰਹਰਿ ਸੁਖ ਸਹਜ ਬਿਗਾਸੇ । ”” 
-ਸਵ ੪, ਮਥੁ ੬:੨ (1404) 
-- ਭਟੀ ਜਾਤ ਦੇ ਰਾਜਪੂਤ ਦੀ ਇਸਤ੍ਰੀ 


“ਇਕ ਹਿੰਦਵਾਣੀ ਅਵਰ ਤੁਰਕਾਣੀ ਭਟਿਆਣੀ ਠਕੁਰਾਣੀ । ” 
-ਆਸਾ ੧, ਅਸ ੧੨, ੬੧ (418) 


-ਸਵ ੪, ਨਲ ੭੫ (1399) 


“ਬਿਨੁ ਸੰਗਤਿ ਇਉ ਮਾਂਨਈ ਹੋਇ ਗਈ ਭਠ ਛਾਰ।” 
-ਸਲੋ ਕਬ, ੧੯੫੦੧ (1375) 
ਹੋਰ ਰੂਪ: 
ਭਠਿ - 
“ਕਬੀਰ ਸੰਤਨ ਕੀ ਝੁੰਗੀਆ ਭਲੀ ਭਠਿ ਕੁਸਤੀ ਗਾਉ। ” (ਭਠੀ ਵਰਗੀ) 
-ਸਲੋ ਕਬ, ੧੫:੧ (1365) 
“ਜਿਤੁ ਘਰਿ ਹਰਿ ਕੰਤੁ ਨ ਪ੍ਰਗਟਈ ਭਠਿ ਨਗਰ ਸੇ ਗ੍ਰਾਮ। ” (ਭੱਠੀ ਵਿਚ ਪਵੇ) 
-ਮਾਝ ੫. ਬਾਰਾ ੧:੬ (133) 


< ੩੩. .% 


“ਭੰਡਹੁ ਹੋਂਵੈ ਦੋਸਤੀ ਭੰਡਹੁ ਚਲੈ ਰਾਹੁ । ” 
-ਆਸਾ ੧, ਵਾਰ ੧੯ਸ, ੧, ੨:੨ (473) 


“ਅਮੁਲ ਵਾਪਾਰੀਏ ਅਮੁਲ ਭੰਡਾਰ । ” 
-ਜਪੁ ੧, ੨੬੩੨ (5) 
--- ਭੰਡਾਰੇ ਦੀ ਸੰਭਾਲ ਕਰਨ ਵਾਲੀ, ਭੰਡਾਰਾ ਵੰਡਣ ਵਾਲੀ 
“ਭੁਗਤਿ ਗਿਆਨੁ ਦਇਆ ਭੰਡਾਰਣਿ ਘਟਿ ਘਟਿ ਵਾਜਹਿ ਨਾਦ। ” 
-ਜਪੁ ੧, ੨੯੨੧ (6) 


“ਸਿਫਤੀ ਭਰੇ ਤੇਰੇ ਭੰਡਾਰਾ। ” 


-ਆਸਾਂ ੧, ਸੋਦ ੨, ੪੨ (9) 


“ਨਾਮੁ ਤੇਰਾ ਜਨ ਕੈ ਭੰਡਾਰਿ। ? 
-ਪ੍ਰਭਾ ੫, ੨, ੧:੧ (1338) 





3241 


ਭੰਡਾਰਿਆ --- ਭੰਡਾਰ, ਜ਼ਖੀਰਾ 
““ਨਿਖੁਟਿ ਨ ਜਾਈ ਮੂਲਿ ਅਤੁਲ ਭੰਡਾਰਿਆ। ” 
-ਗਉ ੫. ਵਾਰ ੯ਸ, ੫. ੧:੩ (320) 


(1) ਭੰਡਾਰ ਰਖਣ ਵਾਲਾ 
“ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ । ? 
-ਜਪੁ ੧, ੩੦੧੨ (7) 
(2) ਭੰਡਾਰ, ਖਜ਼ਾਨਾ 
“ਆਖਣਿ ਤੋਟਿ ਨ ਭਗਤਿ ਭੰਡਾਰੀ ਭਰਿਪੁਰਿ ਰਹਿਆ ਸੋਈ। ”? 
-ਧਨਾ ੧, ਛੰਤ ੧, ੪:੫ (688) 
“ਆਪੇ ਆਪਿ ਕਰਾਏ ਕਰਤਾ ਆਪੇ ਬਖਸਿ ਭੰਡਾਰੀ। ” (ਖਜ਼ਾਨੇ) 
-ਰਾਮ ੩, ਅਸ ੪, ੮:੧ (911) 
“ਸਾਚੀ ਬਸਤੁ ਕੇ ਭਾਰ ਚਲਾਏ ਪਹੁਚੇ ਜਾਇ ਭੰਡਾਰੀ। ” (ਖਜ਼ਾਨੇ ਵਿਚ) 
-ਕੇਦਾ ਕਬ, ੨, ੨੨ (1123) 
“ਜਹ ਭੰਡਾਰੀ ਹੂ ਗੁਣ ਨਿਕਲਹਿ ਤੇ ਕੀਅਹਿ ਪਰਵਾਣੁ ।  (ਭੰਡਾਰਿਆਂ ਭਾਵ 
ਹਿਰਦਿਆਂ ਵਿਚੋਂ) 
-ਸਾਰ ੪, ਵਾਰ ਪਸ, ੨, ੨੩ (1239) 
ਭੰਡਾਰੀਆ --- ਖਜ਼ਾਨੇ 
“ਸਭ ਗੁਣ ਕਿਸ ਹੀ ਨਾਹਿ ਹਰਿ ਪੂਰ ਭੰਡਾਰੀਆ। ”” 
-ਗਉ ੫, ਅਸ ੧੨, ੪:੨ (241) 


ਖਜ਼ਾਨਾ 
“ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਹਰਿ ਭਗਤਾ ਅਤੁਟੁ ਭੰਡਾਰੁ । ” 
-ਸਿਰੀ ੩, ੩੯, ੧:੩ (28) 
ਹੋਰ ਰੂਪ: 
ਭੰਡਾਰੇ - 
“ਹਰਿ ਹਰਿ ਅੰਮ੍ਰਿਤੁ ਹਰਿ ਰਸੁ ਪਾਵਹਿ ਗੁਰਮਤਿ ਭਗਤਿ ਭੰਡਾਰੇ । ” (ਭੰਡਾਰ, 
ਖਜਾਨਾ) 
-ਗੂਜ ੪, ੩, ੨੨ (493) 
ਭੰਡਾਰੈ - 
“ਲਾਲ ਜਵੇਹਰ ਮਾਣਕੀ ਗੁਰ ਭੰਡਾਰੈ ਸੋਇ। ” 
-ਸਿਰੀ ੧, ਅਸ ੧੦, ੨:੩ (59) 


ਇਸਤ੍ਰੀ 
“ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ । ” 
-ਆਸਾ ੧, ਵਾਰ ੧੯ਸ, ੧, ੨੧ (473) 


ਹੋਰ ਰੂਪ: 
ਭੰਡ - 
“ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ । ” 
-ਆਸਾ ੧, ਵਾਰ ੧੯ਸ, ੧, ੨੩ (473) 





3242 


ਭੰਡੈ - 
““ਭੰਡੁਹ ਹੀ ਭੰਡੁ ਊਪਜੈ ਭੰਡੇ ਬਾਝੁ ਨ ਕੋਇ। ” 
-ਆਸਾ ੧, ਵਾਰ ੧੯ਸ, ੧, ੨੧੫ (473) 


“ਅੰਬਰੀਕੁ ਜਯਦੇਵ ਤ੍ਰਿਲੋਚਨੁ ਨਾਮਾ ਅਵਰੁ ਕਬੀਰੁ ਭਣੰ। ” 
-ਸਵ ੪, ਬਲ ੩:੨ (1405) 
ਹੋਰ ਰੂਪ: 
ਭਣਹੁ - 
“ਨਾਮੁ ਭਣਹੁ ਸਚੁ ਦੋਤੁ ਸਵਾਰਿ। ” (ਜਪੋ, ਉਚਾਰੋ) 
-ਬਸੰ ੧, ਅਸ ੧, ੭:੨ (1187) 
ਭਣਤਿ - 
“ਭਣਤਿ ਨਾਨਕੁ ਸਤਿਗੁਰ ਕਉ ਮਿਲਦੋ ਮਰੈ ਗੁਰ ਕੈ ਸਬਦਿ ਫਿਰਿ ਜੀਵੈ ਕੋਇ। ? 
(ਕਹਿੰਦਾ ਹੈ) 
-ਵਡ ੩, ੧, ੪:੧ (557) 
ਭਣੰਤਿ - 
“ਕੀਰਤਿ ਸਾਥਿ ਚਲੰਥੋ ਭਣੰਤਿ ਨਾਨਕ ਸਾਧ ਸੰਗੇਣ। ” (ਕਹਿੰਦਾ ਹੈ) 
-ਗਾਥਾ ੫, ੩:੨ (1360) 
ਭੁਣਾ ਲੀ 
“ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ। ” (ਉਚਾਰਾਂ, ਕਹਾਂ, ਆਖਾਂ) 
-ਮਾਝ ੫, ਬਾਰਾ ੨:੨ (133) 
ਭਣਿ - 
“ਸਭੁ ਕਿਛੁ ਆਪੇ ਆਪਿ ਹੈ ਗੁਰਮੁਖਿ ਸਦਾ ਹਰਿ ਭਣਿ। ? (ਜਪੋ) 
-ਰਾਮ ੩, ਵਾਰ ੫:੪ (949) 
ਭਣਿਅਉ - 
“ਬਿਖੁ ਤੇ ਅੰਮ੍ਰਿਤੁ ਹੁਯਉ ਨਾਮੁ ਸਤਿਗੁਰ ਮੁਖਿ ਭਣਿਅਉ । ” (ਉਚਾਰਿਆ) 
-ਸਵ ੪, ਨਲ ੬:੨ (1399) 
ਭਣਿਆ - 
“ਤਿਸੁ ਬਲਿਹਾਰੀ ਜਿਨਿ ਰਸਨਾ ਭਣਿਆ। ” (ਆਖਿਆ, ਜਪਿਆ) 
-ਮਾਝ ੫, ੨੭, ੧੧੨ (102) 


“ਜੀਹ ਤ ਪਰ ਸਕਯਥ ਜੀਹ ਗੁਰ ਅਮਰੁ ਭਣਿਜੈ। ” 
-ਸਵ ੩, ੧੦:੩ (1394) 


ਹੋਰ ਰੂਪ: 
ਭਣਿਜੋ - 
“ਜਜੀਹ ਭਣਿਜੋ ਉਤਮ ਸਲੋਕ ਉਧਰਣੰ ਨੈਨ ਨੰਦਨੀ। ” (ਆਖਦਾ ਹੈ, ਉਚਾਰਣ 
ਕਰਦਾ ਹੈ) 


-ਸਸ ੫, ੩੨੪੨ (1356) 





3243 


ਉਚਾਰਦਾ ਹਾਂ, ਜਪਦਾ ਹਾਂ, ਆਖਦਾ ਹਾਂ 
“ਜਗੰਨਾਥੁ ਗੋਪਾਲੂ ਮੁਖਿ ਭਣੀ। ”” 
-ਮਾਰੂ ੫, ਸੋਲਾ ੧੧, ੧੧:੨ (1082) 
ਹੋਰ ਰੂਪ: 
ਭਣੀਐ - 
“ਜੇਹੇ ਕਰਮ ਕਮਾਵਦੇ ਤੇਵੇਹੋ ਭਣੀਐ। ”! (ਆਖੇ ਜਾਂਦੇ ਹਨ) 
-ਗਉ ੪, ਵਾਰ ੩੦:੪ (316) 
“ਸਤਿਗੁਰੁ ਭੇਟਿ ਹਰਿ ਜਸੁ ਮੁਖਿ ਭਣੀਐ। ” (ਉਚਾਰੀਏ) 
-ਮਾਰੂ ੫, ਸੋਲਾ ੪, ੪:੨ (1075) 


ਭੁਣ - 
“ਮਨਿ ਬਚਨਿ ਰਿੰਦੈ ਧਿਆਇ ਹਰਿ ਹੋਇ ਸੰਤੁਸਟੁ ਇਵ ਭਣੁ ਹਰਿ ਨਾਮੁ ਮੁਰਾਰੀ। ” 
(ਜਪ, ਆਖ) 
-ਧਨਾ ੪, ੯, ੧੨ (669) 
ਭੈ - 
“ਰਵਿਦਾਸੁ ਭਣੈ ਜੋ ਜਾਣੈ ਸੋ ਜਾਣੁ। ” (ਕਹਿੰਦਾ ਹੈ) 
-ਆਸਾ ਰਵਿ, ੨, ੪੯੧ (486) 


““ਹੈ ਨਾਹੀ ਕੋਊ ਬੂਝਨਹਾਰੋ ਜਾਨੈ ਕਵਨੁ ਭਤਾ। ” 
-ਗੂਜ ੫, ੧੧, ੧:੧ (498) 


(ਸੰ. ,,) (1) ਪਤੀ 
“ਪੁਤਾ ਦੇਖਿ ਵਿਗਸੀਐ ਨਾਰੀ ਸੇਜ ਭਤਾਰ। ” 

-ਸਿਰੀ ੧, ਅਸ ੧੬, ੫:੧ (63) 
ਹੋਰ ਰੂਪ: 
ਭਤਾਰਾ - 
“ਮੇਰੇ ਗ੍ਰਿਹ ਆਏ ਰਾਜਾ ਰਾਮ ਭਤਾਰਾ। ” (ਪਤੀ) 

-ਆਸਾ ਕਬ, ੨੪, ੧":੨ (482) 
ਭਤਾਰਿ - 
ਸਾ ਬਿਨੁ ਨਾਵੈ ਕੁਰੂਪਿ ਕੁਸੋਹਣੀ ਪਰਹਰਿ ਛੋਡੀ ਭਤਾਰਿ। ” (ਪਤੀ ਨੇ) 

-ਸਿਰੀ ੪, ਵਾਰ ੧੭ਸ, ੩, ੧:੪ (89) 

ਭਤਾਰੀ - 
“ਥਿਰੁ ਸੋਹਾਗਨਿ ਸੰਗਿ ਭਤਾਰੀ। ” (ਪਤੀ) 


-ਆਸਾ ੫. 2, ੪:੪ (372) 


ਭਤਾਰੁ - 
“ਗੁਰਮੁਖਿ ਰਵਹਿ ਸੋਹਾਗਣੀ ਸੋ ਪਰ੍ਭੁ ਸੇਜ ਭਤਾਰੁ। ” (ਮਾਲਕ, ਸੁਆਮੀ-ਸੇਜ ਦੇ 
ਮਾਲਕ/ਸੁਆਮੀ ਪੁਰਭੂ ਨੂੰ) 


੦੩ = 


-ਸਿਰੀ ੧, ੨੦, ੩:੩ (21) 
“ਮਿਠਾ ਬੋਲਹਿ ਨਿਵਿ ਚਲਹਿ ਸੇਜੈ ਰਵੈ ਭਤਾਰੁ । ” (ਪਤੀ) 
-ਸਿਰੀ ੩, ੪੬, ੨੨ (31) 





3244 


-ਜੈਤ ੫, ਛੰਤ ੧, ੩:੬ (704) 
ਭਤਾਰੇ - 
“ਮੈ ਪਿਰੁ ਸਚੁ ਸਾਲਾਹਣਾ ਹਉ ਰਹਸਿਅੜੀ ਨਾਮਿ ਭਤਾਰੇ। ? (ਪਤੀ ਦੇ) 

-ਵਡ ੧, ਅਲਾ ੩, ੭:੪ (581) 
ਭਤਾਰੋ - 
“ਪੰਚ ਸਖੀ ਹਮ ਏਕੁ ਭਤਾਰੋ। ” (ਪਤੀ, ਸੁਆਮੀ, ਇਥੇ ਭਾਵ ਜੀਵ) 

-ਆਸਾ ੫. ੩੪, ੩੧ (359) 
“ਮਨਮੁਖ ਦੇਹੀ ਭਰਮੁ ਭਤਾਰੋ । ” (ਪਤੀ) 
(ਮਹਾਨਕੋਸ਼ ਅਰਥ “ਰਾਜਾ” ਕਰਦਾ ਹੈ) 


-ਮਾਰੂ ੩, ਸੋਲਾ ੧੪, ੧੩:੧ (1058) 


“ਘਟਿ ਘਟਿ ਰਮਈਆ ਮਨਿ ਵਸੈ ਕਿਉ ਪਾਈਐ ਕਿਤੁ ਭਤਿ। ? 
-ਸਿਰੀ ੪, ਵਣ ੧, ੫:੧ (82) 

“ਫਰੀਦਾ ਦਰ ਦਰਵੇਸੀ ਗਾਖੜੀ ਚਲਾਂ ਦੁਨੀਆਂ ਭਤਿ। ” (ਵਾਂਗ) 
-ਸਲੋ ਫਰ, ੨੧ (1377) 


---- (1) ਭੋਜਨ 
“ਓਨਾ ਇਕੋ ਨਾਮੁ ਅਧਾਰੁ ਇਕਾ ਉਨ ਭਤਿਆ। ”” 
- ਰਾਮ ੫, ਵਾਰ ੪:੪ (958) 
(2) ਪੁਕਾਰ ਦਾ, ਭਾਂਤ ਦਾ 
“ਆਪੇ ਹੋਇਓ ਇਕੁ ਆਪੇ ਬਹੁ ਭਤਿਆ। ” 
-ਗਉ ੫. ਵਾਰ ੨੨:੨ (966) 
---- ਭਰਾ ਦੀ ਲੜਕੀ 
“ਅਗੈ ਸੰਗਤੀ ਕੁੜਮੀ ਵੇਮੁਖੁ ਰਲਣਾ ਨ ਮਿਲੈ ਤਾ ਵਹੁਟੀ ਭਤੀਜੰਤੈ ਫਿਰਿ ਆਣਿ 
ਘਰਿ ਪਾਇਆ। ” 
-ਗਉ ੪, ਵਾਰ ੧੨ਸ, ੪, ੧:੫ (306) 


“ਪਾਵ ਮਲੋਵਉ ਸੰਗਿ ਨੈਨ ਭਤੀਰੀ। ”? 
-ਸੂਹੀ ੫, ੧੦, ੨੧ (739) 
(ਮਹਾਨਕੋਸ਼ ਅਰਥ “ਭਾਤਾ ਦੇ” ਕਰਦਾ ਹੈ) 


-ਮਲਾ ੧, ਵਾਰ ੧੬:੩ (1285) 


“ਗੁਰ ਨਾਨਕ ਹਰਿ ਨਾਮੁ ਦ੍ਰਿੜਾਇਆ ਭੰਨਣ ਘੜਣ ਸਮਰਥ। ” 
-ਗਉ ੪, ਵਾਰ ੩੨ਸ, ੫. ੧:੧ (317) 





3245 


“ਭਨਤਿ ਨਾਨਕ ਮੇਰੀ ਪੂਰੀ ਪਰੀ। ”” 
-ਗਉ ੫, ੧੨੩, ੪:੨ (190) 


“ਸੁੰਦਰ ਚਤੁਰੁ ਸੁਜਾਨ ਸੁਆਮੀ ਕਵਨ ਰਸਨਾ ਗੁਣ ਭਨਾ। ” 
-ਆਸਾਂ ੫, ਛੰਤ ੧੪, ੩:੪ (462) 


“ਦੁਖ ਰੋਗ ਕਾ ਡੇਰਾ ਭੰਨਾ। ”” 
-ਸੋਰ ੫, ੭੭, ੧:੨ (628) 
“ਦੁਖੁ ਭੰਨਾ ਭੈ ਭੰਜਨਹਾਰ। ” (ਭਾਵ ਦੂਰ ਕੀਤਾ) 
-ਮਲਾ ੫, ੨੧, ੨੨੧ (1271) 


“ਜੈਸੇ ਪੁਰੈਨ ਪਾਤ ਰਹੈ ਜਲ ਸਮੀਪ ਭਨਿ ਰਵਿਦਾਸ ਜਨਮੇ ਜਗਿ ਓਇ। ” 
-ਬਿਲਾ ਰਵਿ, ੨, ੩:੨ (858) 
“ਭਨਿ ਦਾਸ ਸੁ ਆਸ ਜਗਤ੍ਰ ਗੁਰੂ ਕੀ ਪਾਰਸੁ ਭੇਟਿ ਪਰਸੁ ਕਰਉ। ” (ਆਖ) 
-ਸਵ ੪, ਨਲ ੧੧:੪ (1400) 
(2) ਤੋੜਕੇ 
“ਭਨਿ ਭਨਿ ਘੜੀਐ ਘੜਿ ਘੜਿ ਭਜੈ। ”” 
-ਰਾਮ ੧, ਓਅੰ ੪੧੧ (935) 


ਹੋਰ ਰੂਪ: 
ਭੰਨਿ - 
“ਹੁਕਮੀ ਭਾਂਡੇ ਸਾਜਿਆ ਤੂੰ ਆਪੇ ਭੰਨਿ ਸਵਾਰਿ ਜੀਉ। ” (ਤੋੜਕੇ) 
-ਸਿਰੀ ੧, ਅਸ ੨੮, ੨੨੩ (73) 


-ਆਸਾ ੫, ੧੫੯, ੧:੩ (409) 
(1) ਭੰਨ ਦਿੱਤੀ, ਤੋੜ ਦਿੱਤੀ 
“ਗੁਰਿ ਸਤਿਗੁਰਿ ਨਾਮੁ ਦਿੜਾਇਆ ਤਿਨਿ ਹਉਮੈ ਦੁਬਿਧਾ ਭੰਨੀ। ” 
-ਵਡ ੪, ਵਾਰ ੧੨:੨ (590) 
(2) ਨਸ ਗਈ, ਭਜ ਗਈ 
“ਸੀਲੂ ਸੰਜਮੁ ਸੁਚ ਭੰਨੀ ਖਾਣਾ ਖਾਜੁ ਅਹਾਜੁ। ”? 
-ਸਾਰ ੪, ਵਾਰ ੧੪ਸ, ੧, ੨੨ (1243) 


-ਗਉ ੫. ਬਾਅ ੧੩੨ (252) 





3246 


“ਗੁਨ ਬੇਅੰਤ ਬੇਅੰਤ ਭਨੁ ਨਾਨਕ ਕਹਨੁ ਨ ਜਾਈ ਪਰੈ ਪਰਾਤਿ। ”” 
-ਦੇਵ ੫, ੩੫, ੨:੫ (535) 
“ਅੰਤਰਜਾਮੀ ਅਗਮੁ ਰਸਨਾ ਏਕੁ ਭਨੁ । ” (ਜਪ) 
-ਰਾਮ ੩, ਵਾਰ ੨੦੪੪ (956) 
ਤੋੜ 
“ਚੂੜਾ ਭੰਨੁ ਪਲੰਘ ਸਿਉ ਮੁੰਧੇ ਸਣੁ ਬਾਹੀ ਸਣੁ ਬਾਹਾ। ” 
ਰਹ -ਵਡ ੧, ੩, ੧:੫ (557) 


ਆਖਦੇ ਹਨ, ਉਚਾਰਦੇ ਹਨ 
“ਬੇਦ ਪੁਰਾਣ ਸਿਮ੍ਤਿ ਭਨੇ। ” 


-ਗਉ ੫, ੧੪੪", ੧:੧ (211) 
“ਮਨ ਬਾਂਛਤ ਫਲ ਪਾਇਆ ਹਰਿ ਨਾਨਕ ਨਾਮ ਭਨੇ। ” (ਉਚਾਰਣ ਤੇ) 
-ਰਾਮ ੫. ਰੁਤੀ ੭, ੨ਸ:੨ (929) 
“ਚਾਰਿ ਬੇਦ ਜਿਹਵ ਭਨੇ। ” (ਉਚਾਰਣ ਕੀਤੇ, ਰਟੇ) 
-ਸਾਰ ੫, ੧੩੧, ੧੧ (1229) 


ਭਜ ਗਏ, ਨਠ ਗਏ 
“ਜਾ ਸਤਿਗੁਰ ਕਾ ਮਨੁ ਮੰਨਿਆ ਤਾ ਪਾਪ ਕਸੰਮਲ ਭੰਨੇ । ”” 

-ਗਉ ੪, ਵਾਰ ੨੫੨ (314) 
ਤੋੜੇ 
“ਹਟ ਪਟਣ ਬਿਜ ਮੰਦਰ ਭੰਨੇ ਕਰਿ ਚੋਰੀ ਘਰਿ ਆਵੈ । ? 

-ਗਉ ੧, ੧੭, ੩:੧ (156) 
“ਪਤਿਤ ਪਾਵਨੁ ਹਰਿ ਬਿਰਦੁ ਸਦਾਏ ਇਕੁ ਤਿਲੁ ਨਹੀ ਭੰਨੈ ਘਾਲੇ। ” (ਭਾਵ 
ਗਵਾਉ'ਦਾ) 

-ਸੂਹੀ ੫, ਛੰਤ ੧੧, ੧:੪ (784) 


“ਗਾਥਾ ਗਾਵੰਤਿ ਨਾਨਕ ਭੰਬ੍ਹ ਪਰਾ ਪੂਰਬਣਹ। ” 
-ਗਾਥਾ ੫, ੧੮:੨ (1361) 
ਭੰਭਲਭੂਸੇ --- ਧੋਖਾ ਖਾਣਾ, ਭੁਲੇਖੇ ਵਿਚ ਪੈਣਾ, ਡਕੋ ਡੋਲੇ 
“ਜੋਸਤਿਗੁਰਿ ਫਿਟਕੇ ਸੇ ਸਭ ਜਗਤਿ ਫਿਟਕੇ ਨਿਤ ਭੰਭਲਭੂਸੇ ਖਾਹੀ। ” 
-ਗਉ ੪, ਵਾਰ ੧੫ਸ, ੪, ੨:੩ (308) 
ਗੁਰਮੁਖੀ ਲਿਪੀ ਦਾ 24ਵਾਂ ਅਖਰ, “ਭ” 
““ਭਭਾ ਭਰਮੁ ਮਿਟਾਵਹੁ ਅਪਨਾ। ”” 
-ਗਉ ੫. ਬਾਅ ੪੦:੧ (258) 
ਭੁਖ, ਖਾਣ ਦੀ ਇਛਾ 
“ਤਿਪਤਿ ਰਹੇ ਆਘਾਇ ਮਿਟੀ ਭਭਾਖਿਆ। ”” 
-ਵਡ ੪, ਵਾਰ ੨੦:੩ (594) 





3247 


ਭਭੀਖਣ ---- ਰਾਵਣ ਦਾ ਛੋਟਾ ਭਰਾ ਜੋ ਸ਼ਿਵ ਜੀ ਦੇ ਆਖੇ ਲਗ ਰਾਮ ਦੀ ਸ਼ਰਣੀ ਆਇਆ, ਰਾਮ 
ਚੰਦ ਜੀ ਨੇ ਰਾਵਣ ਤੋ ਲੰਕਾ ਜਿਤ ਕੇ ਭਭੀਖਣ ਨੂੰ ਸੌ'ਪ ਦਿੱਤੀ 
“ਨਾਮੇ ਕੇ ਸੁਆਮੀ ਸੀਅ ਬਹੋਰੀ ਲੰਕ ਭਭੀਖਣ ਆਪਿਓ ਹੋ। ”” 
-ਸੋਰ ਨਾਮ, ੨, ੪੨ (657) 
ਹੋਰ ਰੂਪ: 
ਭਭੀਖਨ - 
“9 ਕਉ ਦੀਓ ਅਭੈ ਪਦੁ ਰਾਜੁ ਭਭੀਖਨ ਅਧਿਕ ਕਰਿਓ। ”” 
-ਮਾਰੂ ਨਾਮ, ੧, ੩:੧ (1105) 
“ਭ” ਅਖਰ ਦੁਆਰਾ 
“ਭੰਭੈ ਭਾਲਹਿ ਸੇ ਫਲੁ ਪਾਵਹਿ ਗੁਰ ਪਰਸਾਦੀ ਦੀ ਜਿਨ ਕਉ ਭਉ ਪਇਆ। ?” 
-ਆਸਾਂ ੧, ਪਟੀ ੨੭੧੧ (434) 


ਡਰ 
“ਭਯ ਭੰਜਨੁ ਪਰ ਪੀਰ ਨਿਵਾਰਨੁ ਕਲ੍ੁਸਹਾਰੁ ਤੋਹਿ ਜਸੁ ਬਕਤਾ। ”? 

-ਸਵ ੫, ਕਲ ੬:੩ (1407) 
ਹੋ ਜਾਂਦੇ ਹਨ 
“ਨਿਰਧਨ ਭਯੰ ਧਨਵੰਤਹ ਰੋਗੀਅੰ ਰੋਗ ਖੰਡਨਹ । ”” 

-ਸਸ ੫, ੨੦੨ (1355) 

ਹੋ ਗਿਆ, ਹੋਇਆ 
“ਧੰਨਿ ਧੰਨਿ ਤੇ ਧੰਨਿ ਜਨ ਜਿਹ ਕ੍ਰਿਪਾਲ ਹਰਿ ਹਰਿ ਭਯਉ। ”? 


-ਸਮੁ ੫. ੫:੫ (1386) 


“ਬਿਖਯਾ ਭਯੰਤਿ ਅੰਮ੍ਰਿਤ ਦੂਸਟਾਂ ਸਖਾ ਸੂਜਨਹ। ” 


-ਸਸ ੫, ੩੭੧ (1357) 


ਡਰ ਦੂਰ ਕਰਨ ਵਾਲਾ 
“ਭਯਭੰਜਨੁ ਪਰ ਦੁਖ ਨਿਵਾਰੁ ਅਪਾਰੁ ਅਨੰਭਉ । ” 
-ਸਵ ੫. ਕਲ ੫:੨ (1407) 


(1) ਭਰਾ 
“ਤੀਜੈ ਭਯਾ ਭਾਭੀ ਬੇਬ । ” 
-ਮਾਝ ੧, ਵਾਰ ੧ਸ, ੧, ੨:੩ (137) 
(2) ਹੋਇਆ 
“ਸਤਗੁਰ ਮਤਿ ਗੁੜ ਬਿਮਲ ਸਤਸੰਗਤਿ ਆਤਮੁ ਰੰਗਿ ਚਲੂਲੁ ਭਯਾ। ”” 
੍‌ -ਸਵ ੪, ਕਲ ੩:੧ (1396) 


ਭੈਦਾਇਕ, ਡਰਾਉਣਾ 


“ਭੂਮ ਭਯਾਨ ਉਦਿਆਨ ਰਮਣੰ ਮਹਾ ਬਿਕਟ ਅਸਾਧ ਰੋਗਣਹ । ? 
-ਸਸ ੫, ੪੯:੪ (1358) 





3248 


“ਜਿਹ ਠਾਕੁਰੁ ਸੁਪ੍ਸੰਨੁ ਭਯੋ ਸਤਸੰਗਤਿ ਤਿਹ ਪਿਆਰੁ । ” 

-ਸਮੁ ੫, ੬੫ (1386) 
ਹੋਰ ਰੂਪ: 
ਭਯੋ - 
“ਪ੍ਰਥਮੇ ਨਾਨਕ ਚੰਦੁ ਜਗਤ ਭਯੋ ਆਨੰਦੁ ਤਾਰਨਿ ਮਨੁਖ ਜਨ ਕੀ ਅਉ ਪ੍ਰਗਾਸ। ? 
(ਹੋਇਆ) 

-ਸਵ ੪, ਨਲ ੪:੨ (1399) 

ਭਯੋ - 
“ਹਰਿ ਪਰਸਿਓ ਕਲੁ ਸਮੁਲਵੈ ਜਨ ਦਰਸਨੁ ਲਹਣੇ ਭਯੌ। ” 

-ਸਵ ੨, ੬:੬ (1392) 


-ਸਿਰੀ ੬, ੫੬, ੧”:੧ (35) 
(“ਮਹਾਨਕੋਸ਼ ` “ਭਰਨਾਲਿ” ਨੂੰ ਇਕ ਸ਼ਬਦ ਬਣਾਕੇ ਅਰਥ ਕਰਦੇ ਹਨ “ਬੇਹੋਸ਼ `) 
(2) ਭਾਰ, ਬੋਝ 
“ਪਥਰ ਕੀ ਬੇੜੀ ਜੇ ਚੜੈ ਭਰ ਨਾਲਿ ਬੁਡਾਵੈ । ”? 
-ਆਸਾ ੧, ਅਸ ੧੭, ੪:੨ (420) 
(3) ਭਰਿਆ ਹੋਇਆ 
“ਮਛਰ ਡੰਗ ਸਾਇਰ ਭਰ ਸੁਭਰ ਬਿਨੁ ਹਰਿ ਕਿਉ ਸੁਖੁ ਪਾਈਐ । ?” 
-ਤੁਖਾ ੧, ਬਾਰਾ ੧੦:੫ (1108) 


ਹੋਰ ਰੂਪ: 
ਭਰਉ - 
“ਗੁਰਮਤਿ ਸੁਨਿ ਕਛੁ ਗਿਆਨੁ ਨ ਉਪਜਿਓ ਪਸੁ ਜਿਉ ਉਦਰੁ ਭਰਉ। ” (ਭਰਾ) 
-ਧਨਾ ੯, ੪, ੨੧ (685) 
“ਦੀਨੁ ਛੋਡਿ ਦੁਨੀਆ ਕਉ ਭਰਉ। ”” (ਭਾਵ ਸੰਸਾਰੀ ਧੰਨ ਇਕੱਠਾ ਕਰਦਾ ਹਾਂ) 
-ਤੁਖਾ ਨਾਮ, ੧੦, ੧੧:੨ (1166) 


ਭਰਹਿ - 
“ਵਲਵੰਚ ਕਰਿ ਉਦਰੁ ਭਰਹਿ ਮੂਰਖ ਗਾਵਾਰਾ। ” (ਭਰਦਾ ਹੈ) 

-ਆਸਾ ੫, ਛੰਤ ੧੩, ੨:੧ (461) 
“ਕੋਟਿ ਕੁ ਮੇਰ ਭਰਹਿ ਭੰਡਾਰ। (ਭਰਪੂਰ ਕਰਦੇ/ਭਰਦੇ ਹਨ) 

-ਭੈਰ ਕਬ, ਅਸ ੨, ੪੧ (1163) 
ਭਰਹੁ < 
“ਅੰਮ੍ਰਿਤੁ ਸਿੰਚਹੁ ਭਰਹੁ ਕਿਆਰੇ ਤਉ ਮਾਲੀ ਕੇ ਹੋਵਹੁ। ” (ਪੂਰਹੁ) 

-ਬਸੰ ੧, ੯, ੨੨ (1171) 
ਭਰਜਾਈਆ -- ਭਰਾਵਾਂ ਦੀਆਂ ਪਤਨੀਆਂ 

“ਨਾ ਭੈਣਾ ਭਰਜਾਈਆ ਨਾ ਸੇ ਸਸੁੜੀਆਹ। ” 

-ਮਾਰੂ ੧, ਅਸ ੧੦, ੧:੧ (1015) 





3249 


“ਹਸਤ ਦੇਇ ਪ੍ਰਤਿਪਾਲਦਾ ਭਰਣ ਪੋਖਣੁ ਕਰਨਾ। ? (ਭਾਵ ਪਾਲਣ ਤੇ ਰਖਯਾ ਕਰਨ 
ਵਾਲਾ) 
-ਗਉ ੫. ਵਾਰ ੨੦:੩ (323) 
“ਭਰਣ ਪੋਖਣ ਸੰਗਿ ਅਉਧ ਬਿਹਾਣੀ। ” 
-ਸੂਹੀ ੫, ੩੩, ੩:੧ (743) 
“ਹੋਯੋ ਹੈ ਹੋਵੰਤੋ ਹਰਣ ਭਰਣ ਸੰਪੁਰਣ:। ” (ਪਾਲਣ ਯੋਗ) 
ਰਹ -ਗਾਥਾ ੫, ੨੩੧ (1361) 
ਹੋਰ ਰੂਪ: 
ਭਰਣੰ - 
“ਪਰਤਖਿ ਦੇਹ ਪਾਰਬ੍ਰਹਮੁ ਸੁਆਮੀ ਆਦਿ ਰੁਪਿ ਪੋਖਣ ਭਰਣੰ। ” 
੍‌੍ -ਸਵ ੪, ਗਯੰ ੧:੧੭ (1401) 
(2) ਪੂਰਨ 
“ਅੰਦਰਿ ਕਪਟੁ ਉਦਰੁ ਭਰਣ ਕੇਤਾਈ ਪਾਠ ਪੜਹਿ ਗਾਵਾਰੀ। ” 
-ਸਾਰ ੪, ਵਾਰ ੨੪ਸ, ੩, ੧:੪ (1246) 


“ਭਰਤ ਬਿਹੂਨ ਕਹਾ ਸੋਹਾਗੁ । ” 
-ਗਉ ੫, ੧੩੪, ੨੨ (192) 


-ਮਾਝ ੫, ੨੧, ੩:੨ (100) 


-ਗੋਂਡ ਨਾਮ, ੧, ੨:੧ (873) 


“ਨਾਨਕ ਗੁਰਮੁਖਿ ਸਦਾ ਸੁਹਾਗਣੀ ਜਿਸੁ ਅਵਿਨਾਸੀ ਪੁਰਖੁ ਭਰਤਾਰੁ । ” 
-ਸੂਹੀ ੩, ਵਾਰ ੪ਸ, ੩, ੧:੭ (786) 


ਹੋਰ ਰੂਪ: 
ਭਰਤਾਰੇ - 
“ਇਸਤ੍ਰੀ ਰੂਪ ਚੇਰੀ ਕੀ ਨਿਆਈ ਸੋਭ ਨਹੀ ਬਿਨੁ ਭਰਤਾਰੇ । ”(ਭਰਤਾ, ਪਤੀ) 
- ਮਲਾ ੫, ੭, ੧੨੨ (1268) 


“ਸੰਗੁ ਨ ਪਾਇਓ ਅਪੁਨੇ ਭਰਤੇ ਪੇਖਿ ਪੇਖਿ ਦੁਖੁ ਪਾਇਆ। ” 

-ਟੋਡੀ ੫, ੪, ੨੨ (712) 
(2) ਭਰਦੇ ਹਨ ਭਾਵ ਪੈਦੇ ਹਨ 
“ਰਾਜ ਤੇ ਕੀਟ ਕੀਟ ਤੇ ਸੁਰਪਤਿ ਕਰਿ ਦੋਖ ਜਠਰ ਕਉ ਭਰਤੇ । ”” 

-ਮਲਾ ੫, ੪, ੧੧ (1267) 





3250 


ਭਰਥਰਿ ---- ਗੋਰਖ ਦਾ ਚੇਲਾ, ਇਕ ਜੋਗੀ ਜੋ ਗੁਰੂ ਨਾਨਕ ਦੇਵ ਜੀ ਨੂੰ ਮਿਲਿਆ 
“ਕਹੁ ਨਾਨਕ ਸੁਣਿ ਭਰਥਰਿ ਜੋਗੀ ਪਾਰਬੂਹਮ ਲਿਵ ਏਕੰ। ” 
-ਆਸਾ ੧, ੩੭, ੪੨ (360) 


(1) ਭਰਪੂਰ ਕਰਨ 
“ਹਰਨ ਭਰਨ ਸੰਪੂਰਨਾ ਚਰਨ ਕਮਲ ਰੰਗਿ ਰਿਤਨੋ। ” (ਖਾਲੀ ਕਰਨ ਤੇ ਭਰਨ ਦੇ 
ਸਮਰਥ ਹੈ) 

-ਗਉ ੫, ੧੪੮", ੨:੧ (212) 
“ਐਜੀ ਬਹੁਤੇ ਭੇਖ ਕਰਹਿ ਭਿਖਿਆ ਕਉ ਕੇਤੇ ਉਦਰੁ ਭਰਨ ਕੈ ਤਾਈ। ” 

-ਗੂਜ ੧, ਅਸ ੩, ੨:੧ (504) 
(2) ਪਾਲਣਾ ਕਰਨਾ 
“ਹਰਨ ਭਰਨ ਜਾ ਕਾ ਨੇਤ ਫੋਰੁ। ? 

-ਗਉ ੫. ਸੁਖ ੧੬, ੨:੩ (284) 


ਭਰਨਾਲਿ ---- ਭਾਰ ਨਾਲ 
“ਅਖਲੀ ਊਡੀ ਜਲੁ ਭਰਨਾਲਿ। ”” 
- ਮਲਾ ੧, ਅਸ ੪, ੧੧ (1275) 


-ਵਡ ੫. ੨, ੪:੨ (562) 


-ਜਪੁ ੧, ੩੭੧੪ (8) 
“ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨਹਾਰ। ” (ਭਰਿਆ ਹੋਇਆ, ਪਰਿਪੂਰਨ) 
-ਗਉ ੫. ਸੁਖ ੧੫ਸ:੧ (282) 
“ਓਇ ਅੰਮ੍ਰਿਤ ਭਰੇ ਭਰਪੂਰ ਹਹਿ ਓਨਾ ਤਿਲ ਨ ਤਮਾਇ। ” (ਪੂਰੀ ਤਰ੍ਹਾਂ ਭਰੇ 
ਹੋਏ) 
-ਸੂਹੀ ੩, ਅਸ ੩, ੮:੨ (755) 
“ਜਤ ਕਤ ਤੁਮੁ ਭਰਪੂਰ ਹਹੁ ਮੇਰੇ ਦੀਨ ਦਇਆਲੀ। ” (ਵਿਆਪਕ) 
-ਬਿਲਾ ੫, ੪੨, ੩:੨ (811) 


ਹੋਰ ਰੂਪ: 

ਭਰਪੂਰਏ - 

“ਗੁਣਵੰਤ ਨਾਹ ਦਇਆਲੁ ਬਾਲਾ ਸਰਬ ਗੁਣ ਭਰਪੂਰਏ । ” (ਭਰਿਆ ਹੋਇਆ ਭਾਵ 
ਸਰਬ ਗੁਣਾਂ ਵਾਲਾ) 


-ਗਉ ੫. ਛੰਤ ੧, ੨:੪ (247) 
ਭਰਪੂਰਾ - 
“ਮਨਸਾ ਕਾ ਦਾਤਾ ਸਭ ਸੁਖ ਨਿਧਾਨੁ ਅੰਮ੍ਰਿਤਸਰਿ ਸਦ ਹੀ ਭਰਪੂਰਾ। ” (ਭਰਿਆ 
ਹੋਇਆ) 

-ਆਸਾ ੫, ੧੭, ੧੨ (375) 





3251 


“ਸਭ ਮਹਿ ਏਕੁ ਰਹਿਆ ਭਰਪੂਰਾ। ” (ਵਿਆਪਕ) 

-ਭੈਰ ੫, ੨੬, ੪2੧ (1143) 
ਭਰਪੂਰਿ - 
“ਜਿਸ ਤੇ ਉਪਜੈ ਤਿਸ ਤੇ ਬਿਨਸੈ ਘਟਿ ਘਟਿ ਸਚੁ ਭਰਪੂਰਿ। ” (ਵਿਆਪਕ) 

-ਸਿਰੀ ੧, ੧੬, ੨੨ (20) 
“ਸੈ ਅਵਗਣ ਭਰਪੂਰਿ ਸਰੀਰੇ। ” (ਭਰੇ ਹੋਏ) 

-ਵੰਡ ੪, ੧, ੨੧ (561) 

ਭਰਪੂਰੀ - 
“ਹਰਿ ਅੰਤਰਿ ਬਾਹਰਿ ਆਪਿ ਹੈ ਮੇਰੇ ਗੋਵਿੰਦਾ ਹਰਿ ਆਪਿ ਰਹਿਆ ਭਰਪੂਰੀ 
ਜੀਉ। ” (ਵਿਆਪਕ) 

-ਗਉਂ ੪, ੬੮, ੩:੩ (174) 


ਭਰਪੂਰੁ - 
“ਵਾਹੁ ਵਾਹੁ ਜਲਿ ਥਲਿ ਭਰਪੂਰੁ ਹੈ ਗੁਰਮੁਖਿ ਪਾਇਆ ਜਾਇ। ” (ਵਿਆਪਕ) 
-ਗੂਜ ੩, ਵਾਰ ੧੭ਸ, ੩, ੨:੪ (515) 
“ਹੀਰਾ ਰਤਨ ਜਵੇਹਰ ਮਾਣਕ ਬਹੁ ਸਾਗਰ ਭਰਪੂਰੁ ਕੀਆ। ” (ਭਰਿਆ ਹੈ) 
-ਰਾਮ ੪, ੧, ੨੧ (880) 
“ਸਰਬ ਕਲਾ ਭਰਪੂਰੁ ਦਿਸੈ ਜਤਕਤਾ। ” (ਭਰਿਆ ਹੋਇਆ) 
-ਰਾਮ ੫, ਵਾਰ ੧੮:੭ (965) 


ਭਰਪੂਰੇ 
“ਹਰਿ ਅੰਤਰਿ ਬਾਹਰਿ ਰਹਿਆ ਭਰਪੂਰੇ। ” (ਵਿਆਪਕ) 


-ਮਾਝ ੫, ੩੮, ੨:੨ (105) 
“ਗੁਰਮੁਖਿ ਜਿਨੀ ਰਾਵਿਆ ਮੁਈਏ ਪਿਰੁ ਰਵਿ ਰਹਿਆ ਭਰਪੂਰੇ ਰਾਮ। ” (ਪੂਰੀ 
ਤਰ੍ਹਾਂ) 
-ਵਡ ੩, ਛੰਤ ੧, ੨੨ (568) 
“ਜਿਨਿ ਹਰਿ ਰਸੁ ਚਾਖਿਆ ਸਬਦਿ ਸੁਭਾਖਿਆ ਹਰਿ ਸਰਿ ਰਹੀ ਭਰਪੂਰੇ। ” (ਭਾਵ 
ਡੁਬੀ ਰਹਿੰਦੀ ਹੈ) 
- ਵਡਾ ੩, ਛੰਤ ੧, ੨:੫ (568) 
“ਗੁਰੁ ਸਾਗਰੁ ਰਤਨੀ ਭਰਪੂਰੇ । ” (ਭਰਿਆ ਹੋਇਆ) 
-ਧਨਾ ੧, ਅਸ ੧, ੧:੧ (685) 


“ਤਿਨ ਪਗ ਸੰਤ ਨ ਸੇਵੇ ਕਬਹੁ ਤੇ ਮਨਮੁਖ ਭੁੰਭਰ ਭਰਭਾ। ”” 
੍‌੍ ੍‌੍ -ਪ੍ੂਭਾ ੪, ੬, ੩:੨ (1337) 
(“ਮਹਾਨਕੋਸ਼” ਅਰਥ ਭਾਰ ਢੋਣ ਵਾਲਾ ਭਾਰਵਾਹ ਕਰਦਾ ਹੈ) 
(1) ਭੁਲੇਖਾ, ਗਲਤ ਫਹਿਮੀ, ਵਹਿਮ 
“ਆਪਣਿਆ ਸੰਤਾ ਕੋ ਆਪਿ ਸਹਾਈ ਪ੍ਰਭਿ ਭਰਮ ਭੁਲਾਵਾ ਲਾਹਿਆ ਜੀਉ। ” 
-ਮਾਝ ੫, ੪੩, ੩੩ (107) 





3252 


“ਦੁਰਬਚਨ ਭੇਦ ਭਰਮੰ ਸਾਕਤ ਪਿਸਨੰ ਤ ਸੁਰ ਜਨਹ। ” 
-ਸਸ ੫, ੪੪੧੨ (1358) 
(“ਮਹਾਨਕੋਸ਼` ਇਸ ਨੂੰ “ਮਰਮ” ਦੀ ਥਾਂ ਵਰਤਿਆ ਮੰਨਦੇ ਹਨ) 
ਭਰੰਮ - 
“ਢਾਠੀ ਭੀਤਿ ਭਰੰਮ ਕੀ ਭੇਟਤ ਗੁਰੁ ਸੂਰਾ ਰਾਮ ਰਾਜੇ । ” 
-ਆਸਾਂ ੫, ਛੰਤ ੩, ੪੨ (454) 
“ਭਰਮ ਮੋਹ ਬਿਕਾਰ ਨਾਠੇ ਪ੍ਰਭੁ ਨੇਰਹੂ ਤੇ ਨੇਰਾ। ” (ਮਹਾਨ ਕੋਸ਼ ਅਰਥ “ਮਿਥਿਆ 
ਗਿਆ” ਕਰਦਾ ਹੈ) 
-ਸੂਹੀ ੫, ਛਤ ੬, ੧:੫ (780) 
(2) ਭੁਮਣ, ਭਟਕਨ 
“ਸੰਤ ਕ੍ਰਿਪਾ ਤੇ ਮਿਟੇ ਮੋਹ ਭਰਮ। ” 
-ਗਉ ੫, ੯੧, ੩:੧ (183) 
(3) ਅਗਿਆਨ, ਮਿਥਿਆ ਗਿਆਨ 
“ਰਖੁ ਧਰਮ ਭਰਮ ਬਿਦਾਰਿ ਮਨ ਤੇ ਉਧਰੁ ਹਰਿ ਨਿਰੰਕਾਰ। ” (ਭਾਵ ਅਗਿਆਨ) 
-ਗੂਜ ੫, ਅਸ ੨, ੫:੨ (508) 
“ਸੋ ਸਤਿਗੁਰੁ ਧਨੁ ਧੰਨੁ ਜਿਨਿ ਭਰਮ ਗੜ ਤੋੜਿਆ। ” 
-ਗੂਜ ੫, ਵਾਰ ੧੬:੧ (522) 
ਭਰਮਈਆ -- ਭਟਕਦੇ ਫਿਰਨਣ ਵਾਲਾ 
“ਸੇਜ ਏਕ ਏਕੋ ਪ੍ਰਭੁ ਠਾਕੁਰੁ ਮਹਲੁ ਨ ਪਾਵੈ ਮਨਮੁਖ ਭਰਮਈਆ। ?” 
-ਬਿਲਾ ੪, ਅਸ ੬, ੫:੧ (837) 
ਹੋਰ ਰੂਪ: 
ਭਰਮਈਹੈ - 
“ਦੁਖ ਸੁਖ ਕਰਤ ਮਹਾ ਕੂੁਮਿ ਬੂਡੋ ਅਨਿਕ ਜੋਨਿ ਭਰਮਈਹੈ। ” (ਭੂਮਨ ਕੀਤਾ ਹੈ, 
ਫਿਰੇ/ਭਟਕੇ ਹਾਂ) 
-ਗੂਜ ਕਬ, ੧, ੩:੧ (524) 
ਭਰਮਸਹਿ --- ਭਟਕਦੇ ਹਨ, ਭਰਮਨ ਕਰਦੇ ਹਨ 
“ਨਾਮ ਵਿਹੂਣੇ ਭਰਮਸਹਿ ਆਵਹਿ ਜਾਵਹਿ ਨੀਤ। ”” 
-ਮਾਰੂ ੩, ਵਾਰ ੧ਸ, ੪, ੨:੧ (1087) 
ਭਰਮਸਿ ---- ਭਉਂਦਾ ਹੈ, ਭਰਮਾਦਾ ਹੈ 
“ਤੀਰਥਿ ਭਰਮਸਿ ਬਿਆਧਿ ਨ ਜਾਵੈ। ? 
-ਰਾਮ ੧, ਅਸ ੬, ੪:੩ (906) 


ਹੋਰ ਰੂਪ: 
ਭਰਮਹਿ - 
“ਕੋਟਿ ਜਨਮ ਭਰਮਹਿ ਬਹੁ ਜੂਨਾ। ” (ਭਟਕਦੇ, ਭਉਂਦੇ) 
-ਗਉ ੫, ੧੪੭, ੧":੨ (195) 


ਭਰਮਹੁ - 





3253 


“ਕਹਤ ਨਾਮਦੇਉ ਬਾਹਰਿ ਕਿਆ ਭਰਮਹੁ ਇਹ ਸੰਜਮ ਹਰਿ ਪਾਈਐ। ” (ਭਟਕਦੇ 
ਹੋ) 
-ਧਨਾ ਨਾਮ, ੨, ੪:੨ (693) 
(1) ਭਟਕਦੇ ਹੋ, ਵੇਖੋ “ਭਰਮਸਿ? 
(2) ਭੁਲੋ, ਭੁਲੇਖੇ ਵਿਚ ਪਵੋ 
“ਜਾਤ ਨ ਜਾਤਿ ਦੇਖਿ ਮਤ ਭਰਮਹੁ ਸੁਕਿ ਜਨਕ ਪਗੀ' ਲਗਿ ਧਿਆਵੈਗੋ। ” 
-ਕਾਨ ੪, ਅਸ ੨, ੭੧੧ (1309) 


ਭਰਮ 
“ਆਦਿ ਮਧਿ ਅੰਤਿ ਪੁਭੁ ਰਵਿਆ ਤ੍ਰਿਸਨਾ ਬੁਝੀ ਭਰਮੰਗਨਾ। ” 
-ਮਾਰੂ ੫, ਸੋਲਾ ੯, ੧੧:੩ (1080) 
--- ਭਟਕਦੇ ਹਨ 
“ਬਿਸਰੰਤ ਹਰਿ ਗੋਪਾਲਹ ਨਾਨਕ ਤੇ ਪ੍ਰਾਣੀ ਉਦਿਆਨ ਭਰਮਣਹ । ? 
-ਜੈਤ ੫, ਵਾਰ ੯ਸ, ੫, ੧:੭ (707) 
ਭਟਕਦਿਆ, ਭਉੱ'ਦਿਆ 
“ਬਹੁਤੁ ਜੋਨਿ ਭਰਮਤ ਦੁਖੁ ਪਾਇਆ ਹਉਮੈ ਬੰਧਨ ਕੇ ਭਾਰਾ। ? 
-ਸੋਰ ੫, ੨੬, ੨੨ (616) 
ਹੋਰ ਰੂਪ: 
ਭਰਮਤੁ - 


“ਅਨਿਕ ਬੰਧਨ ਮਾਇਆ ਭਰਮਤੁ ਭਰਮਾਇਆ ਗੁਣਨਿਧਿ ਨਹੀ ਗਾਇਆ। ” 
(ਭਟਕਦਾ/ਫਿਰਦਾ ਹਨ) 


-ਗਉ ੫. ੧੫੪", ੩:੧ (213) 
ਭਰਮਤੇ - 
“ਬਿਨੁ ਬੂਝੇ ਸਭੁ ਵਾਦਿ ਜੋਨੀ ਭਰਮਤੇ । ” (ਭਟਕਦੇ/ਫਿਰਦੇ ਹਨ) 
-ਸੂਹੀ ੫, ਅਸ ੫. ੫:੨ (762) 
ਭਰਮਦਾ ---- ਫਿਰਦਾ ਫਿਰਦਾ, ਭਟਕਦਾ ਭਟਕਦਾ 
“ਇਹੁ ਮਨੂਆ ਖਿਨੁ ਉਊਭ ਪਇਆਲੀ ਭਰਮਦਾ ਇਕਤੁ ਘਰਿ ਆਣੈ ਰਾਮ। ” 
-ਆਸਾ ੪, ਛੱਤ ੯, ੫:੨ (443) 
ਹੋਰ ਰੂਪ: 
ਭਰਮਦੇ - 
“ਲਖ ਚਉਰਾਸੀਹ ਭਰਮਦੇ ਭੂਮਿ ਭੂਮਿ ਹੋਇ ਖੁਆਰੁ। ” (ਭਟਕਦੇ, ਭਉਂਦੇ ਫਿਰਦੇ) 
-ਸਿਰੀ ੩, ੩੬, ੩:੩ (27) 
ਭਰਮਨ ਭਰਮੁ - ਵਡੀ ਭਟਕਣਾ 
“ਜੋ ਜੋ ਭਗਤੁ ਹੋਇ ਸੋ ਪੂਜਹੁ ਭਰਮਨ ਭਰਮੁ ਚੁਕਾਵੈਗੋ । 
-ਕਾਨ ੪, ਅਸ ੨, ੬੨ (1309) 
ਭਰਮਪਟ ---- ਅਗਿਆਨ ਦੇ ਪਰਦੇ 





3254 


“ਭਨਤਿ ਨਾਨਕ ਭਰਮਪਟ ਖੂਲੇੇ ਗੁਰ ਪਰਸਾਦੀ ਜਾਨਿਆ। ” 
-ਧਨਾ ੩, ੯, ੩੯੧ (666) 


(1) ਭਰਮ, ਵਹਿਮ 


-ਗਉਂ ੫, ੧੦੩, ੩:੧ (186) 


-ਪ੍ਰਭਾ ੫, ਅਸ ੩, ੩:੩ (1348) 


“ਅਪਿਉ ਪੀਓ ਗਤੁ ਥੀਓ ਭਰਮਾ ਕਹੁ ਨਾਨਕ ਅਜਰੁ ਜਰਾ। ? 
-ਜੈਤ ੫, ੬, ੨੨ (701) 


ਭਰਮਾਇ ---- ਭਟਕਦਾ ਫਿਰਦਾ ਹੈ 


ਭਰਮਾਇਓ -- 


“ਮਨਮੁਖੁ ਪ੍ਰਾਣੀ ਮੁਗਧੁ ਹੈ ਨਾਮਹੀਣ ਭਰਮਾਇ । ” 
-ਗਉ ੪, ਵਾਰ ੨੩ਸ, ੪, ੧:੧ (313) 


(1) ਭਟਕਣਾ ਵਿਚ ਪਾ ਦੇਣਾ, ਭਟਕਾ ਦਿਤਾ 
““ਖਿਨਹੂੰ ਜੋਗ ਤਾਪ ਬਹੁ ਪੂਜਾ ਖਿਨਹੂੰ ਭਰਮਾਇਓ। ” 
-ਆਸਾ ੫, ੧੫੬, ੨੯੧ (409) 
(2) ਭਰਮਾ ਲੈਣਾ 
“ਅਗਨਤ ਅਪਾਰੁ ਅਲਖ ਨਿਰੰਜਨ ਜਿਹ ਸਭ ਜਗੁ ਭਰਮਾਇਓ। ”” 
-ਬਿਹਾ ੯, ੨, ੩:੧ (537) 
(“ਦਰਪਨ” ਇਥੇ ਵੀ ਅਰਥ “ਭਟਕਣਾ ਵਿਚ ਪਾਇਆ” ਹੀ ਕਰਦਾ ਹੈ) 


ਭਰਮਾਇਅਨੁ - ਭਟਕਣ ਵਿਚ ਲਾ ਦਿੱਤਾ 


“ਹਰਿ ਭਾਣਾ ਤਾ ਭਰਮਾਇਅਨੁ ਕਰਿ ਪਰਪੰਚੁ ਖੇਲੁ ਉਪਾਇ। ”” 
-ਗੂਜ ੩, ਵਾਰ ੧੩ਸ, ੩, ੨:੨ (513) 
ਹੋਰ ਰੂਪ: 
ਭਰਮਾਇਆ - 
“ਨਿਤ ਦਿਨਸੁ ਰਾਤਿ ਲਾਲਚੁ ਕਰੇ ਭਰਮੈ ਭਰਮਾਇਆ। ” (ਭਟਕਨਾ ਵਿਚ ਪਿਆ) 
-ਗਉ ੪, ੪੮, ੧:੧ (166) 
“ਜਿਸੁ ਹੋਆ ਆਪਿ ਕ੍ਰਿਪਾਲ ਸੁਨਹ ਭਰਮਾਇਆ। ”? (ਭਟਕਾਏ ਜਾਣਾ) 
-ਗੂਜ ੫, ਵਾਰ ੨੦ਸ, ੫, ੨:੫ (523) 
“ਮਤ ਭੂਲਹੁ ਮਾਨੁਖ ਜਨ ਮਾਇਆ ਭਰਮਾਇਆ। ”” (ਭਰਮਾਏ) 
-ਬਿਲਾ ੫, ੪੬, ੪:੧ (812) 


-- ਭਟਕਦਾ ਫਿਰਦਾ ਹੈ 


“ਹਰਖਹੁ ਸੋਗੁ ਨ ਮਿਟਈ ਕਬਹੂ ਵਿਣੁ ਭਾਣੇ ਭਰਮਾਇਦਾ। ” 
-ਮਾਰੂ ੧, ਸੋਲਾ ੧੪, ੭:੩ (1034) 





3255 


ਭਰਮਾਈ ---- (1) ਭਟਕਦਾ ਰਿਹਾ 
“ਬਿਨੁ ਸਤਿਗੁਰ ਸੇਵੇ ਬਹੁਤਾ ਦੁਖੁ ਲਾਗਾ ਜੁਗ ਚਾਰੇ ਭਰਮਾਈ। ” 
-ਸੋਰ ੩, ੧੧, ੧:੧ (603) 

ਹੋਰ ਰੂਪ: 
ਭਰਮਾਈਆ - 
“ਏਨਿ ਮਾਇਆ ਮੋਹਣੀ ਮੋਹੀਆ ਨਿਤ ਫਿਰਹਿ ਭਰਮਾਈਆ। ”” (ਭਟਕਦਾ) 

-ਮਾਰੂ ੫, ਵਾਰ ੬:੪ (1096) 
ਭਰਮਾਈਐ - 


“ਬਿਨੁ ਸਬਦੈ ਭਰਮਾਈਐ ਦੁਬਿਧਾ ਡੋਬੇ ਪੂਰੁ। ” (ਭਟਕਦੇ ਫਿਰੀਦਾ ਹੈ) 
-ਸਿਰੀ ੧, ੧੫, ੧:੩ (19) 
“ਬਹੁ ਭੇਖ ਕਰਿ ਭਰਮਾਈਐ ਮਨਿ ਹਿਰਦੈ ਕਪਟੁ ਕਮਾਇ। ”” (ਭੂਮਦੇ ਫਿਰੀਏ) 
-ਸਿਰੀ ੩, ੩੫, ੧:੧ (26) 
ਭਰਮਾਏ - 
“ਤਿਹੁ ਗੁਣ ਮਹਿ ਜਾ ਕਉ ਭਰਮਾਏ । ” (ਭਟਕਾਇਆ) 
-ਗਉ ੫. ਸੁਖ ੧੬, ੩:੭ (284) 
“ਮਨਮੁਖ ਤੋਟਾ ਨਿਤ ਹੈ ਭਰਮਹਿ ਭਰਮਾਏ । ” (ਭਟਕਦੇ ਹਨ) 
-ਆਸਾ ੧, ਅਸ ੧੯, ੬੧੧ (421) 


(2) ਭਰਮ, ਅਗਿਆਨ, ਭੁਲੇਖਾ 
“ਤੁਮਰੀ ਕ੍ਰਿਪਾ ਤੇ ਮੋਹੁ ਮਾਨੁ ਛੁਟੈ ਬਿਨਸਿ ਜਾਇ ਭਰਮਾਈ। ” 


-ਧਨਾ ੫, ੧੦, ੨੧੧ (673) 
“ਅਨਿਕ ਜਨਮ ਬੀਤੀਅਨ ਭਰਮਾਈ। ”! (ਭਰਮ, ਭੁਲੇਖੇ ਵਿਚ) 
-ਸੂਹੀ ੫, ੪੦, ੩੧ (745) 
ਹੋਰ ਰੂਪ: 
ਭਰਮਾਏ - 
“ਮਾਇਆ ਕਰਿ ਮੂਲੁ ਜੰਤਰ ਭਰਮਾਏ। ” (ਭਰਮ ਗਏ ਹਨ) 
-ਗਉ ੩, ਅਸ ੬, ੪:੧ (232) 
ਭਰਮਾਣੇ ---- ਭਟਕਦੇ ਫਿਰਦੇ ਹਨ 
“ਮੇਰੇ ਕਰਤੇ ਏਵੈ ਭਾਵ ਦਾ ਮਨਮੁਖ ਭਰਮਾਣੇ। ”? 
-ਗਉ ੩, ੩੭, ੩:੪ (163) 
ਭਰਮਾਤਾ ---- ਫਿਰ ਨਿਕਲਿਆ, ਘੁੰਮ ਗਿਆ 
“£ਗਵਨੁ ਕੀਆ ਧਰਤੀ ਭਰਮਾਤਾ। ” 
-ਮਾਝ ੫, ੧੨, ੩੨ (98) 
“ਅਗਿਆਨਿ ਅੰਧੇਰੈ ਸੂਝਸਿ ਨਾਹੀ ਬਹੁੜਿ ਬਹੁੜਿ ਭਰਮਾਤਾ। ” (ਭਟਕਦਾ ਹੈ) 
-ਸੋਰ ੫, ੬, ੩੨ (610) 
ਹੋਰ ਰੂਪ: 
ਭਰਮਾਤਿ - 
ਵੀ ਭਰਮੁ ਨ ਚੂਕਈ ਜਗੁ ਜਨਮਿ ਬਿਆਧਿ ਖਪੰ। ” (ਫਿਰਨ ਨਾਲ) 





3256 


-ਗੂਜ ੧, ਅਸ ੫, ੪੧ (505) 
ਭਰਮਾਵਹਿ --- ਭਰਮਾਉਦੀ ਹੈ, ਲੁਭਾਉਂਦੀ ਹੈ 
“ਦੂਜੈ ਭਾਇ ਮਾਇਆ ਮਨੁ ਭਰਮਾਵਹਿ। ” 
-ਮਾਝ ੩, ਅਸ ੧੩, ੨:੨ (116) 
ਭਰਮਾਵਹੁ --- ਭੁਲੇਖੇ ਵਿਚ ਪਾਉਂਦੇ ਹੋ 
“ਏਕ ਅਨੇਕ ਹੋਇ ਰਹਿਓ ਸਗਲ ਮਹਿ ਅਬ ਕੈਸੇ ਭਰਮਾਵਹੁ । ? 
-ਮਾਰੂ ਕਬ, ੫, ੧:੨ (1104) 


ਭਰਮਾਵੈ ---- (1) ਭਰਮਾਉਂਦੀ ਹੈ 
“ਗ੍ਰਿਹਿ ਬਸਨਿ ਨ ਦੇਈ ਵਖਿ ਵਖਿ ਭਰਮਾਵੈ । ” 


-ਆਸਾ ੫, ੪, ੧੪ (371) 
(2) ਭਟਕਦਾ ਫਿਰਦਾ ਹੈ 
“ਈਹਾਂ ਦੁਖੁ ਆਗੈ ਨਰਕੁ ਭੁੰਚੈ ਬਹੁ ਜੋਨੀ ਭਰਮਾਵੈ । ” 
-ਸਾਰ ੫, ੧੦੬, ੧੨ (1224) 
(1) ਭਰਮ ਵਿਚ, ਭੁਲੇਖੇ ਵਿਚ, ਅਗਿਆਨਤਾ ਵਿਚ 
“ਜਿਨੀ ਚਾਖਿਆ ਤਿਨੀ ਸਾਦੁ ਪਾਇਆ ਬਿਨੁ ਚਾਖੇ ਭਰਮਿ ਭੁਲਾਇ । ” 
-ਸਿਰੀ ੩, ੫੦, ੨੧ (33) 
“ਪੇਈਅੜੈ ਧਨ ਭਰਮਿ ਭੁਲਾਣੀ। ” (ਭਰਮ ਵਿਚ) 
-ਮਾਝ ੩, ਅਸ ੩੩, ੪:੧ (129) 
“ਭਰਮਿ ਭਰਮਿ ਮਾਨੁਖ ਡਹਕਾਏ। ” (ਭਰਮਾ ਭਰਮਾ ਕੇ, ਭੁਲਕੇ) 
-ਗਉ ੫. ਬਾਅ ੪੦੫ (258) 
(2) ਭਟਕਣਾ ਵਿਚ 
“ਖਰੇ ਪਰਖਿ ਖਜਾਨੈ ਪਾਇਹਿ ਖੋਟੇ ਭਰਮਿ ਭੁਲਾਵਣਿਆ। ”” 
-ਮਾਝ ੩, ਅਸ ੧੬, ੬੩ (119) 
“ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ। ” 
-ਰਾਮ ੩, ਅਨੰੰ ੨੨:੩ (920) 
(3) ਭਰਮ ਸਦਕਾ 
“ਮਾਇਆ ਮੋਹਿ ਭਰਮਿ ਨ ਪਾਏ। ” 
-ਮਾਰੂ ੩, ਸੋਲਾ ੨੨, ੭:੧ (1066) 
ਭਰਮਿਓਹੁ --- ਭਰਮਾਇਆ ਹੈ, ਭੁਲੇਖੇ ਵਿਚ ਪਾਇਆ ਹੈ, ਅਗਿਆਨਤਾ ਵਸ ਕੀਤਾ ਹੈ 
“ਕਕੈ ਕਾਮਿ ਕ੍ਰੋਧਿ ਭਰਮਿਓਹੁ ਮੂੜੇ ਮਮਤਾ ਲਾਗੇ ਤੁਧੁ ਹਰਿ ਵਿਸਰਿਆ। ” 
-ਆਸਾ ੩, ਪਟੀ ੮:੧ (435) 
ਭਰਮਿਆ --- ਭਟਕਿਆ, ਭਉ'ਦਾ ਫਿਰਿਆ 
“ਇਹੁ ਮਨੁ ਕੇਤੜਿਆ ਜੁਗ ਭਰਮਿਆ ਥਿਰੁ ਰਹੈ ਨ ਆਵੈ ਜਾਇ। ” 
-ਗੂਜ ੩, ਵਾਰ ੧੩ਸ, ੩, ੨:੧ (513) 
ਹੋਰ ਰੂਪ: 
ਭਰੰਮਿਆ - 





423 7 


“ਏਹੁ ਜੀਉ ਬਹੁਤੇ ਜਨਮ ਭਰੰਮਿਆ ਤਾ ਸਤਿਗੁਰਿ ਸਬਦੁ ਸੁਣਾਇਆ। ” 

-ਆਸਾ ੧, ਵਾਰ ੪:੨ (465) 
ਭਰਮ ਭੁਲੇਖੇ ਵਿਚ ਪਿਆ 
“ਸਿਰ ਉਪਰਿ ਜਮਕਾਲੁ ਨ ਸੁਝਈ ਦੂਜੈ ਭਰਮਿਤਾ। ” 

-ਸੂਹੀ ੩, ਵਾਰ ੫:੩ (787) 
ਫਿਰਦੀ/ਭਟਕਦੀ ਭਾਵ ਉਡਦੀ ਹੈ 
“ਆਨੀਲੇ ਕਾਗਦੁ ਕਾਟੀਲੇ ਗੂਡੀ ਆਕਾਸ ਮਧੇ ਭਰਮੀਅਲੇ। ”” 

-ਰਾਮ ਨਾਮ, ੧, ੧2੧ (972) 
ਭਵਾਇਆ ਹੋਇਆ 
“ਅਨਿਕ ਜੋਨਿ ਭਰਮੈ ਭਰਮੀਆ। ?” 

-ਗਉ ੫. ਸੁਖ ੧੧, ੭:੬ (277) 


ਭਰਮਾਂ ਵਿਚ 
“ਕਾਹੂ ਰੋਗ ਸੋਗ ਭਰਮੀਜਾ। ” 


-ਰਾਮ ੫, ਅਸ ੩, ੪੧੨ (914) 
“ਨਾ ਕੋ ਆਂਵੈ ਨਾ ਕੋ ਜਾਂਵੈ ਗੁਰਿ ਦੂਰਿ ਕੀਆ ਭਰਮੀਜਾ ਹੇ। ” (ਭਰਮ) 
੍‌੍ -ਮਾਰੂ ੫, ਸੋਲਾ ੩, ੧੪:੩ (1074) 
(ਮਹਾਨ ਕੋਸ਼ ਅਰਥ “ਮਿਥਿਆ ਗਿਆਨ” ਕਰਦਾ ਹੈ) 
ਭੁਮਨ ਨਾਲ, ਭਉਣ ਨਾਲ, ਫਿਰਨ ਨਾਲ 
“ਅੰਤਰਿ ਮੈਲੂ ਤੀਰਥ ਭਰਮੀਜੈ । ”” 
-ਰਾਮ ੧, ਅਸ ੫. ੫:੧ (905) 
ਭਟਕਦਾ ਰਹਿੰਦਾ ਹੈ, ਭਰਮ ਵਿਚ ਪੈ ਜਾਂਦਾ ਹੈ 
“ਗਣਤੈ ਪ੍ਰਭੂ ਨ ਪਾਈਐ ਦੂਜੈ ਭਰਮੀਤਾ। ” 
੍‌੍ ਨ -ਗੂਜ ੩, ਵਾਰ ੪੨ (510) 
(1) ਵਹਿਮ, ਭਰਮ, ਭੁਲੇਖਾ, ਅਗਿਆਨ 
“ਰਾਮ ਨਾਮ ਰੰਗਿ ਰਤਿਆ ਭਾਰੁ ਨ ਭਰਮੁ ਤਿਨਾਹ। ? 
-ਸਿਰੀ ੧, ੨੩, ੪:੨ (23) 
“ਹੋਇ ਮੁਸਲਿਮੁ ਦੀਨ ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੈ । (ਸੰਸਾ) 
-ਮਾਝ ੧, ਵਾਰ ਦਸ, ੧, ੧:੩ (141) 
““ਭਭਾ ਭਰਮੁ ਮਿਟਾਵਹੁ ਅਪਨਾ। ? (ਸ਼ੰਕਾ, ਸੰਸਾ) 
-ਗਉ ੫. ਬਾਅ ੪੦:੧ (258) 
“ਸਤਿਗੁਰ ਹਮਰਾ ਭਰਮੁ ਗਵਾਇਆ। ” (ਅਗਿਆਨ) 
-ਆਸਾ ੩, ਅਸ ੨੪, ੧੧ (423) 
“ਨਾਮੁ ਜਪਤ ਕੋਟਿ ਸੂਰ ਉਜਾਰਾ ਬਿਨਸੈ ਭਰਮੁ ਅੰਧੇਰਾ। ” (ਅਗਿਆਨ ਦਾ) 
-ਜੈਤ ੫, ੪, ੧੨ (700) 
(2) ਭਟਕਣਾ 
“ਭਰਮਾਤਿ ਭਰਮੁ ਨ ਚੂਕਈ ਜਗੁ ਜਨਮਿ ਬਿਆਧਿ ਖਪੰ। ” 


-ਗੂਜ ੧, ਅਸ ੫, ੪:੧ (505) 





3258 


“ਭਰਮੇ ਭੂਲਾ ਦੁਖੁ ਘਣੋ ਜਮੁ ਮਾਰਿ ਕਰੈ ਖੁਲ ਹਾਨੁ । ” 
-ਸਿਰੀ ੧, ੧੯, ੩:੨ (21) 
“ਭਰਮੇ ਭੂਲੀ ਰੇ ਜੈ ਚੰਦਾ। ” (ਅਗਿਆਨਤਾ) 
-ਗੂਜ ਤ੍ਰਿਲੋ ੧, ੧੯:੧ (525) 
(2) ਭਟਕੇ, ਫਿਰੇ, ਭਰਮਨ ਕੀਤਾ, ਭਵੇ 
“ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ। ” 
-ਗਉ ੫. ਬਾਅ ੫੩ਸ:੧ (261) 
“ਭਰਮੇ ਸੁਰਿ ਨਰ ਦੇਵੀ ਦੇਵਾ। ” (ਭਰਮ ਵਿਚ ਹਨ) 
-ਗਉ ੫. ਬਾਅ ੪੦:੩ (258) 
“ਅਨੇਕ ਜਨਮ ਪਾਪ ਕਰਿ ਭਰਮੇ ਹੁਣਿ ਤਉ ਸਰਣਾਗਤਿ ਆਏ । ” (ਭਉਂਦੇ ਫਿਰੇ) 
-ਤੁਖਾ ੪, ਛੰਤ ੧, ੩:੫ (1114) 


“ਸਤਿ ਤੇ ਜਨ ਜਿਨ ਪਰਤੀਤਿ ਉਪਜੀ ਨਾਨਕ ਨਹ ਭਰਮੇਹੁ । ”” 
-ਸਾਰ ੫, ੧੧੪, ੨:੨ (1226) 


“ਮਾਯਾ ਚਿਤ ਭਰਮੇਣ ਇਸਟ ਮਿਤ੍ਰੇਖੁ ਬਾਂਧਵਹ। ” 
-ਗਾਥਾ ੫. ੪:੧ (1360) 


-ਜੈਤ ੫, ਵਾਰ ੪:੫ (706) 


“ਭਰਮੈ ਭਾਹਿ ਨ ਵਿਝਵੈ ਜੇ ਭਵੈ ਦਿਸੰਤਰ ਦੇਸੁ। ”” 
-ਸਿਰੀ ੧, ੨੨, ੧੧੧ (22) 
“ਕਿਉ ਬਾਜੀਗਰੁ ਭਰਮੈ ਭੂਲੈ ਝੂਠਿ ਮੁਠੀ ਅਹੰਕਾਰੋ। ” (ਭਟਕਦਾ ਹੈ) 
-ਵਡ ੧, ਅਲ ੪, ੪:੪ (581) 
(2) ਭਰਮਾਂ ਵਿਚ, ਅਗਿਆਨਤਾ ਵਿਚ 
“ਆਤਮੁ ਨ ਚੀਨੈ ਭਰਮੈ ਵਿਚਿ ਸੁਤਾ। ” 
ਹੇ -ਆਸਾ ੩, ੪੫, ੧:੪ (362) 


ਹੋਰ ਰੂਪ: 
ਭਰਮੋ - 
“ਭਰਮੋ ਭੁਲਾਵਾ ਤੁਝਹਿ ਕੀਆ ਜਾਮਿ ਏਹੁ ਚੁਕਾਵਹੇ । ” 
-ਵਡ ੧, ਛੰਤ ੨, ੫:੪ (567) 


ਭਰਵਾਸਾ ---- ਵਿਸ਼ਵਾਸ, ਭਰੋਸਾ, ਆਸਰਾ 
“ਆਦਿ ਜੁਗਾਦਿ ਜਾ ਕਾ ਭਰਵਾਸਾ। ”” 
-ਗਉ ੫, ੧੦੮, ੩:੨ (187) 
ਹੋਰ ਰੂਪ: 





ਸੀ 


ਭਰਵਾਸੇ - 
“ਇਸ ਭਰਵਾਸੇ ਜੋ ਰਹੇ ਬੂਡੇ ਕਾਲੀ ਧਾਰ। ” 
ਭਰਵਾਸੈ - 
“ਕਿਸੁ ਭਰਵਾਸੈ ਬਿਚਰਹਿ ਭਵਨ। ” (ਆਸਰੇ) 


-ਸਲੋ ਕਬ, ੧੩੬੦੨ (371) 


-ਰਾਮ ੫. ੪੮, ੧:੧ (898) 


“ਹਮਰਾ ਚਿਤੁ ਲੁਭਤ ਮੋਹਿ ਬਿਖਿਆ ਬਹੁ ਦੁਰਮਤਿ ਮੈਲੁ ਭਰਾ। ” 

-ਬਿਲਾ ੪, ੩, ੧:੧ (799) 
(2) ਭਰਿਆ ਹੋਇਆ, ਭਰਪੂਰ 
“ਕਬੀਰ ਪਾਲਿ ਸਮੁਹਾ ਸਰਵਰੁ ਭਰਾ ਪੀ ਨਸਕੈ ਕੋਈ ਨੀਰੁ । ? 

-ਸਲੋ ਕਬ, ੧੭੦੧ (1373) 


ਭਰਾ, ਭਾਈ 
“ਨਾ ਤਿਸੁ ਭੈਣ ਨ ਭਰਾਉ ਕਮਾਇਆ। ” 


-ਮਾਰੂ ੧, ਸੋਲਾ, ੧੮, ੨:੨ (1038) 


--- ਭਰ ਕੇ 
“ਆਨੀਲੇ ਕੁੰਭੁ ਭਰਾਈਲੇ ਉਦਕ ਰਾਜ ਕੁਆਰਿ ਪੁਰੰਦਰੀਏ। ” 
-ਰਾਮ ਨਾਮ, ੧, ੨:੧ (972) 


-ਗਉ ੫. ਬਾਅ ੪੯:੨ (260) 
-ਮਾਝ ੧, ਵਾਰ ੨੭ਸ, ੧, ੨:੭ (150) 


“ਇਕ ਮਨਿ ਏਕੁ ਧਿਆਈਐ ਮਨ ਕੀ ਲਾਹਿ ਭਰਾਂਤਿ। ” (ਭੁਲੇਖਾ, ਭਰਮ) 
-ਸਿਰੀ ੫, ੮੩, ੩:੨ (47) 
ਭਰਾਤੀ 


“ਸਾਧਸੰਗਿ ਕਛੁ ਭਉ ਨ ਭਰਾਤੀ। (ਭਰਮ, ਭੁਲੇਖਾ) 
-ਗਉ ੫, ੧੪੨, ੨:੧ (194) 
ਭਰਾਂਤੀ, ਭਰਮ 
“ਫਰੀਦਾ ਸਾਹਿਬ ਦੀ ਕਰਿ ਚਾਕਰੀ ਦਿਲ ਦੀ ਲਾਹਿ ਭਰਾਂਦਿ। ” 
-ਸਲੋ ਫਰ, ੬੦:੧ (1381) 


“ਟੂਟੇ ਅਨ ਭਰਾਨਿ ਹਾਂ। ” 





3260 


-ਆਸਾ ੫, ੧੫੮, ੧੯੧ (409) 
ਭਰਾਯਉ ---- ਭਰ ਦਿਤੇ, ਭਰਪੂਰ ਕਰ ਦਿਤੇ 
“ਧੰਨਿ ਧੰਨਿ ਗੁਰੁ ਧੰਨਿ ਅਭਰ ਸਰ ਸੁਭਰ ਭਰਾਯਉ। ” 
-ਸਵ ੫, ਕਲ ੮:੪ (1408) 
ਭਰਾ, ਭਾਈ 
“ਦੇ ਗੁਨਾ ਸਤਿ ਭੈਣ ਭਰਾਵ ਹੈ ਪਾਰੰਗਤਿ ਦਾਨੁ ਪੜੀਵਦੈ । ” 
-ਰਾਮ ਬਸ, ਵਾਰ ੧:੨ (966) 


2੩ 


ਭਰਾਉਂਦਾ ਹੈ 
“ਆਆਧੇ ਜਲੁ ਆਪੇ ਦੇ ਛਿੰਗਾ ਆਪੇ ਚੁਲੀ ਭਰਾਂਵੈ । ”” 


-ਬਿਹਾ ੪, ਵਾਰ ੬:੩ (551) 


(1) ਪੂਰਨ ਰੂਪ ਵਿਚ, ਭਾਵ ਰੱਝ ਕੇ 
“ਪਹਿਲਾ ਪਹਰੁ ਧੰਧੈ ਗਇਆ ਦੂਜੈ ਭਰਿ ਸੋਇਆ। ” 
ਹੁ -ਸਿਰੀ ੫, ੭੪, ੩੧ (43) 
“ਮੇਰਾ ਸਹੁ ਜਾਗੇ ਹਉ ਨਿਸਿ ਭਰਿ ਸੋਵਾ। ” (ਭਾਵ ਸਾਰੀ/ਪੂਰਨ ਰਾਤ) 
-ਆਸਾ ੧, ੨੬, ੧੨ (356) 
(2) ਭਰ ਕੇ, ਪੂਰਨ ਕਰਕੇ 
“ਸਰ ਭਰਿ ਥਲ ਹਰੀ ਆਵਲੇ ਇਕ ਬੂੰਦ ਨ ਪਵਈ ਕੇਹ। ”” 
੍‌੍ -ਸਿਰੀ ੧, ਅਸ ੧੧, ੩੪੨ (60) 
“ਹਰਿ ਧਨ ਕੇ ਭਰਿ ਲੇਹੁ ਭੰਡਾਰ। ” (ਭਰਨਾ, ਪੂਰਨ ਕਰਨਾ) 
-ਗਉ ੫. ਸੁਖ ੨੪, ੧:੯ (295) 
(3) ਪੂਰਨ, ਭਰਪੂਰ, ਪੂਰੀ 
“ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਭਰਿ ਜੋਬਨਿ ਮੈ ਮਤਿ। ” 
-ਸਿਰੀ ੧, ਪਹ ੨, ੨੧੧ (75) 
“ਭਰਿ ਜੋਬਨਿ ਬੁਡੈ ਅਭਿਮਾਨਿ। ”? 
ਹੁ -ਆਸਾ ੧; ਅਸ ੬, ੬:੨ (414) 
(4) ਭਰਨਾ, ਗੰਦਾ ਹੋਣਾ, ਆਲੂਦਾ ਹੋਣਾ, ਲਿਬੜਨਾ 
“ਕੀਤਾ ਕਰਣਾ ਕਹਿਆ ਕਥਨਾ ਭਰਿਆ ਭਰਿ ਭਰਿ ਧੋਵਾਂ। ? 
-ਮਾਝ ੧, ਵਾਰ ੬ਸ, ੧, ੨੨ (140) 
“ਅੰਧਾ ਭਰਿਆ ਭਰਿ ਭਰਿ ਧੋਵੈ ਅੰਤਰ ਕੀ ਮਲੁ ਕਦੇ ਨ ਲਹੈ । ” 
-ਪੁਭਾ ੧, ੩, ੧੪੩ (1343) 
(5) ਪੂਰੀ ਤਰ੍ਹਾਂ 
“ਤੀਨਿ ਬਾਰ ਪਤੀਆ ਭਰਿ ਲੀਨਾ । ”” 
-ਗੋਡ ਕਬ, ੪, ੪:੧ (871) 
(6) ਬਰਾਬਰ 
“ਏਕ ਬੂੰਦ ਭਰਿ ਤਨੁ ਮਨੁ ਦੇਵਉ ਜੋ ਮਦੁ ਦੇਇ ਕਲਾਲੀ ਰੇ। ” (ਭਾਵੇਂ ਬੂੰਦ ਭਰ 
ਸਮੇ ਲਈ) 
(ਮਹਾਨਕੋਸ਼ ਅਰਥ “ਵਾਸਤੇ, ਲਈ” ਕਰਦਾ ਹੈ) 
-ਰਾਮ ਕਬ, ੧, ੧":੨ (969) 





3261 


“ਨਾਮੇ ਸਰ ਭਰਿ ਸੋਨਾ ਲੇਹੁ। ” 
-ਭੈਰ ਨਾਮ, ੧੦, ੧੦੦੨ (1166) 


“ਕੁਪੁ ਭਰਿਓ ਜੈਸੇ ਦਾਦਿਰਾ ਕਛੁ ਦੇਸੁ ਬਿਦੇਸੁ ਨ ਬੂਝ । ? 
੍‌੍ ___-ਗਉ ਰਵਿ, ੧, ੧:੧ (346) 
ਹੋਰ ਰੂਪ: 
ਭਰਿਆ - 
“ਕਾਮਿ ਕਰੋਧਿ ਨਗਰੁ ਬਹੁ ਭਰਿਆ ਮਿਲਿ ਸਾਧੂ ਖੰਡਲ ਖੰਡਾ ਹੇ। ” (ਭਰਿਆ 
ਹੋਇਆ) 
-ਗਉ ੪. ਸੋਹ ੪, ੧:੧ (13) 
(1) ਭਰਿਆ ਹੋਇਆ, ਭਰਪੂਰ ਵੇਖੋ “ਭਰਿਓ” 
“ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ । ? 
-ਗਉ ੧, ੧੭, ੫:੧ (156) 
(2) ਲਿਬੜਿਆ, ਗੰਦਾ ਹੋਇਆ 
“ਕੀਤਾ ਕਰਣਾ ਕਹਿਆ ਕਥਨਾ ਭਰਿਆ ਭਰਿ ਭਰਿ ਧੋਵਾਂ। ? 
-ਮਾਝ ੧, ਵਾਰ ੬ਸ, ੧, ੨੨ (140) 
“ਮਲੁ ਜੂਈ ਭਰਿਆ ਨੀਲਾ ਕਾਲਾ ਖਿਧੋਲੜਾ ਤਿਨਿ ਵੇਮੁਖਿ ਵੇਮੁੰਖੈ ਨੋ ਪਾਇਆ। ” 
-ਗਉ ੪, ਵਾਰ ੧੨ਸ, ੪, ੧:੧ (306) 
(3) ਪੂਰਤੀ ਕਰਨੀ, ਦੇਣਾ, ਭਰਨਾ 
“ਡਾਨੁ ਸਗਲ ਗੈਰ ਵਜਹਿ ਭਰਿਆ ਦੀਵਾਨ ਲੇਖੈ ਨ ਪਰਿਆ। ”” 
-ਆਸਾ ੫, ੧੫੨, ੩੧੧ (408) 


ਭਰਿਸਟ ---- ਅਪਵਿਤਰ, ਗੰਦਾ, ਮੈਲਾ 


“ਸਾਕਤ ਥਾਨ ਭਰਿਸਟ ਫਿਰਾਹੀ। ” 
-ਗਉ ੫, ਅਸ ੭, ੫:੨ (239) 


ਹੋਰ ਰੂਪ: 
ਭਰਿਸਟੁ - 
““ਤਤੈ ਤਾਮਸਿ ਜਲਿਓਹੁ ਮੂੜੇ ਥਥੈ ਥਾਨ ਭਰਿਸਟੁ ਹੋਆ। ” 
-ਆਸਾਂ ੩, ਪਟੀ ੯:੧ (435) 


(1) ਭਰਪੂਰ ਹੋ ਕੇ, ਪੂਰੀ ਤਰ੍ਹਾਂ, ਸਰਬ ਵਿਆਪੀ ਹੋ 
“ਭਰਿਪੁਰਿ ਧਾਰਿ ਰਹੀ ਸੋਭ ਜਾ ਕੀ। ? 
-ਆਸਾ ੫, ੨੪, ੧੨ (376) 

“ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਆਪੇ ਸਰਬ ਸਮਾਣਾ। ” (ਪਸਰਿਆ ਹੈ, 
ਵਿਆਪਕ ਹੈ) 

-ਸੋਰ ੧, ੪, ੧":੨ (596) 
(2) ਭਰਪੂਰ ਵਾਹਿਗੁਰੂ, ਸਰਬਵਿਆਪੀ ਵਾਹਿਗੁਰੂ 
“ਸਤੁ ਬੰਧਿ ਕੁਪੀਨ ਭਰਿਪੁਰਿ ਲੀਣਾ ਜਿਹਵਾ ਰੰਗਿ ਰਸੀਣਾ। ” 

-ਰਾਮ ੧, ੮, ੩੧ (907) 





3262 


-ਬਿਲਾ ੪, ੭, ੧":੩ (801) 


“ਨਿਰਮਲੁ ਸਾਚਾ ਏਕੁ ਤੁ ਹੋਰੁ ਮੈਲੁ ਭਰੀ ਸਭ ਜਾਇ। ”? 
੍‌੍ -ਸਿਰੀ ੧, ਅਸ ੭, ੧":੨ (57) 
(2) ਭਰਪੂਰ, ਭਰੀ ਹੋਈ 
“ਤ੍ਰਿਸਨਾ ਗੂਣਿ ਭਰੀ ਘਟ ਭੀਤਰਿ ਇਨ ਬਿਧਿ ਟਾਂਡ ਬਿਸਾਹਿਓ। ” 
-ਗਉ ਕਬ, ੪੯, ੧:੨ (333) 
“ਰਸਿ ਪ੍ਰੇਮ ਭਰੀ ਕਛੁ ਬੋਲਿ ਨ ਜਾਣੀ। ” 
-ਆਸਾਂ ੫, ਛੰਤ ੧੦, ੩੨ (459) 
“ਹਮਡੋਲਤ ਬੇੜੀ ਪਾਪ ਭਰੀ ਹੈ ਪਵਣੁ ਲਗੈ ਮਤੁ ਜਾਈ। ” (ਪੂਰੀ ਤਰ੍ਹਾਂ, ਲਧੀ 
ਹੋਈ) 
-ਰਾਮ ੧, ੬, ੧:੧ (878) 
ਹੋਰ ਰੂਪ: 
ਭਰੀਅੰ - 
““ਬੂਡੰ ਤ ਤਰੀਅੰ ਊਣੰ ਤ ਭਰੀਅੰ। (ਭਰ ਜਾਂਦੀ ਹੈ) 
-ਸਸ ੫, ੬੪੧੨ (1360) 
ਭਰੀਆਹਿ - 
“ਪੜਿ ਪੜਿ ਗਡੀ ਲਦੀ ਅਹਿ ਪੜਿ ਪੜਿ ਭਰੀਅਹਿ ਸਾਥ। ? (ਭਰੇ ਜਾਂਦੇ ਹਨ) 
-ਆਸਾ ੧, ਵਾਰ ੯ਸ, ੧, ੧:੧ (467) 
ਭਰੀਅਤ - 
“ਜੈਸੇ ਹਰ ਹਟ ਕੀ ਮਾਲਾ ਟਿੰਡ ਲਗਤ ਹੈ ਇਕ ਸਖਨੀ ਹੋਰ ਫੇਰ ਭਰੀਅਤ ਹੈ । ” 
(ਭਰੀ ਜਾਂਦੀ ਹੈ) 
-ਪ੍ਰਭਾ ੩, ੮, ੨੧ (1329) 
(3) ਭਾਵ ਚੁਕਦਾ, ਜੀਵਨ ਗੁਜ਼ਾਰਦਾ 
“ਫਰੀਦਾ ਜੇ ਜਾਣਾ ਤਿਲ ਥੋੜੜੇ ਮਲਿ ਬੁਕੁ ਭਰੀ। ”” 
-ਸਲੋ ਫਰ, ੪:੧ (1378) 
(4) ਪੰਡ, ਭਰੀ, ਦਥੀ 
“ਕਰੁ ਗਹਿ ਲੇਹੁ ਕ੍ਰਿਪਾਲ ਕ੍ਰਿਪਾ ਨਿਧਿ ਨਾਨਕ ਕਾਟਿ ਭਰੰਮ ਭਰੀ। ”” 
-ਸਮੁ ੫, ੩":੬ (1387) 
ਭਰੀ ਅਨਿ --- ਲਬੇੜ ਲੈਂਦੇ, ਭਰ ਲੈਦੇ 
“ਡੇਡਾ ਵਾਗੀ ਸਿਰੁ ਖੋਹਾ ਇਨਿ ਭਰੀ ਅਨਿ ਹਥ ਸੁਆਹੀ। ”” 
-ਮਾਝ ੧, ਵਾਰ ੨੬ਸ, ੧, ੧:੩ (149) 
ਭਰੀਆਂ ---- (1) ਭਰੀ ਹੋਈ, ਲਿਬੜੀ ਹੋਈ 
“ਏਕਨ ਭਰੀਆ ਗੁਣ ਕਰਿ ਧੋਵਾ। ”” 
-ਆਸਾਂ ੧, ੨੬, ੧੧ (356) 


(2) ਭਰਪੂਰ, ਭਰੀਆਂ ਹੋਈਆਂ 





3263 


“ਤਰਵਰੁ ਏਕੁ ਅਨੰਤ ਡਾਰ ਸਾਖਾ ਪੁਹਪ ਪਤ੍ਹ ਰਸ ਭਰੀਆ। ”? (ਭਾਵ ਲਦੀਆਂ 
ਹੋਈਆਂ) 
-ਰਾਮ ਕਬ, ੬, ੧:੧ (970) 
“ਨਿਕਟਿ ਸੁਨਉ ਅਰੁ ਪੇਖਉ ਨਾਹੀ ਭਰਮਿ ਭਰਮਿ ਦੁਖ ਭਰੀਆ। ” (ਭਾਵ ਭੋਗਦੀ 
ਹਾਂ) 
-ਸਾਰ ੫, ੨੪, ੧:੧ (1209) 
ਭਰੀਆਸਿ --- ਭਰੇ ਜਾ ਕੇ 
“ਭਾਣੈ ਭਵਜਲੁ ਲੰਘੀਐ ਭਾਣੈ ਮੰਝਿ ਭਰੀਆਸਿ ਜੀਉ। ”” 
-ਸੂਹੀ ੧, ਕੁਚ ੨੫ (762) 
(1) ਲਬੇੜ ਲਈਏ ਗੰਦੇ ਕਰ ਲਈਏ 
“ਭਰੀਐ ਹਥੁ ਪੈਰੁ ਤਨੁ ਦੇਹ। ? 
-ਜਪੁ ੧, ੨੦੧੧ (4) 
“ਹਉ ਵਿਚਿ ਭਰੀਐ ਹਉ ਵਿਚਿ ਧੋਵੈ। ” 
-ਅਸ ੧, ਵਾਰ 2ਸ, ੧, ੧:੯ (466) 
(2) ਭਰੀ ਜਾਣੀ, ਭਰਪੂਰ ਹੋ ਜਾਣੀ 
“ਜੇ ਬਹੁਤੇਰਾ ਪੜਿਆ ਹੋਵਹਿ ਕੋ ਰਹੈ ਨ ਭਰੀਐ ਪਾਈ। ” 
-ਸਿਰੀ ੧, ੨੮, ੨੨ (24) 
““ਮਾਠਿ ਗੁੰਦਾਈ)ੈ ਪਟੀਆ ਭਰੀਐ ਮਾਗ ਸੰਧੂਰੇ। ” (ਭਰ ਦੇਈਏ) 
-ਵਡ ੧, ੩, ੧:੧੧ (558) 


(1) ਭਰੀ ਜਾਂਦੀ/ਲਿਬੜ ਜਾਂਦੀ ਹੈ 
“ਹੰਉਮੈ ਮਾਇਆ ਮੈਲੁ ਹੈ ਮਾਇਆ ਮੈਲੁ ਭਰੀਜੈ ਰਾਮ। ” 
-ਵਡ ੩, ਛੰਤ ੫, ੨:੧ (570) 
(2) ਭਰਦੀ ਹੈ 
“ਗੁਰਮੁਖਿ ਜੋਤਿ ਭਲੀ ਸਿਵ ਨੀਕੀ ਆਨਿ ਪਾਨੀ ਸਕਤਿ ਭਰੀਜੈ । ” 
-ਕਲਿ ੪, ਅਸ ੩, ੩੧ (1324) 


“ਅਤਿ ਡਾਹਪਣਿ ਦੁਖੁ ਘਣੈ ਤੀਨੇ ਥਾਵ ਭਰੀਡੁ । ” 
-ਮਾਰੂ ੩, ਵਾਰ ੧੪ਸ, ੧, ੧:੨ (1091) 
(“ਮਹਾਨਕੋਸ਼! ਅਰਥ “ਹੈਰਾਨੀ, ਪਰੇਸ਼ਾਨੀ” ਕਰਦਾ ਹੈ) 


“ਪੰਥੁ ਨਿਹਾਂਰੈ ਕਾਮਨੀ ਲੋਚਨ ਭਰੀਲੇ ਉਸਾਸਾ। ” 
-ਗਉ ਕਬ, ੬੫, ੧:੧ (338) 


੫ 


ਭਾਰ, ਬੋਹਜ 
“ਗੁਰ ਪੂਰਾ ਪਾਯਉ ਬਡਭਾਗੀ ਲਿਵ ਲਾਗੀ ਮੇਦਨਿ ਭਰੁ ਸਹਤਾ। ”” 
-ਸਵ ੫, ਕਲ ੬:੨ (1407) 


(1) ਭਰਪੂਰ, ਭਰੇ ਹੋਏ 





3264 


“ਸਿਫਤੀ ਭਰੇ ਤੇਰੇ ਭੰਡਾਰਾ । 
-ਆਸਾਂ ੧, ਸੋਦ ੨, ੪੨ (9) 
(2) ਆਲੋਦਾ, ਲਿਬੜੇ 
“ਮਨਮੁਖੁ ਮੈਲੇ ਮਲੂ ਭਰੇ ਹਉਮੈ ਤ੍ਰਿਸਨਾ ਵਿਕਾਰੁ । ? 
-ਸਿਰੀ ੩, ੪੦, ੩੧ (29) 
(3) ਭਾਵ ਕਰੇ, ਭਰੇ, ਦੇਵੇ 
“ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ। ” 
-ਮਾਝ ੧, ਵਾਰ ੭ਸ, ੧, ੨੨ (141) 
“ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ । ” (ਭਾਹ ਭਰਦੀ ਹੈ, ਭਾਵ 
ਵਫਾਦਾਰੀ ਕਰਦੀ ਹੈ) 
- ਆਸਾ ੧, ਵਾਰ ੧੧ਸ, ੧, ੨:੩ (469) 
“ਬਧਾ ਚਟੀ ਜੋ ਭਰੇ ਨਾ ਗੁਣੁ ਨਾ ਉਪਕਾਰੁ। ” (ਦੇਵਾ) 
-ਸੂਹੀ ੩, ਵਾਰ ੭ਸ, ੨, ੩੧ (787) 
(4) ਭਰਕੇ ਭਾਵ ਗੂੜ੍ਹੀ, ਪਕੀ 
“ਰਾਜਨ ਕਿਉ ਸੋਇਆ ਤੂ ਨੀਦ ਭਰੇ ਜਾਗਤ ਕਤ ਨਾਹੀ ਰਾਮ। ” 
-ਬਿਹਾ ੫. ਛੰਤ ੯, ੨:੧ (548) 
(5) ਚੁਕੇ, ਪੁਟੇ 
“ਜੇ ਇਕ ਵਿਖ ਅਗਾਹਾ ਭਰੇ ਤਾਂ ਦਸ ਵਿਖਾਂ ਪਿਛਾਹਾ ਜਾਇ। ” 
-ਸਾਰ ੪, ਵਾਰ ੨੩ਸ, ੪, ੨:੪ (1246) 


“ਸਾਰਿ ਸਮਾਲੇ ਤਿਨ ਸਜਣਾ ਮੁੰਧ ਨੈਣ ਭਰੇਦੀ। ? 
-ਤੁਖਾ ੧, ਛੰਤ ੪, ੩:੨ (1111) 


“ਮਨਿ ਜੂਠੇ ਚੁਲੀ ਭਰੇਨਿ। ” 


-ਆਸਾ ੧, ਵਾਰ ੧੬ਸ, ੧, ੨੨੦ (472) 


ਭਰੇਪੁਰਿ ---- ਭਰਪੂਰ 
“ਅਨਦ ਬਿਨੋਦ ਭਰੇਪੁਰਿ ਧਾਰਿਆ। ? 
-ਆਸਾ ੫, ੨੪, ੧੯੧ (376) 


“ਕਰਿ ਪਰਪੰਚੁ ਜਗਤ ਕਉ ਡਹਕੈ ਅਪਨੋ ਉਦਰੁ ਭਰੈ। ? 
-ਦੇਵ ੯, ੧, ੧:੨ (536) 


-ਗਉ ਕਬ, ਬਾਅ ੩੦:੨ (342) 


-ਗਉ ੫. ੧੪੨, ੧":੧ (194) 





3265 


“ਆਸ ਭਰੋਸਾ ਖਸਮ ਕਾ ਨਾਨਕ ਕੇ ਜੀਅਰੇ। ”” 
-ਆਸਾ ੫, ੯, ੪:੨ (398) 
ਹੋਰ ਰੂਪ: 
ਭਰੋਸੇ - 
“ਦੀਨ ਦਇਆਲ ਭਰੋਸੇ ਤੇਰੇ। ” (ਭਰਵਾਸੇ) 
-ਗਉ ਕਬ, ੬੧, ੧":੧ (337) 
“ਤੇਰੈ ਭਰੋਸੈ ਪਿਆਰੇ ਮੈ ਲਾਡ ਲਡਾਇਆ। ”” (ਭਰਵਾਸੇ ਨਾਲ) 
-ਸਿਰੀ ੫, ੯੭, ੧:੧ (51) 
(1) ਭਲਾ, ਚੰਗਾ 
“ਜੋ ਪ੍ਰਭੁ ਕਰੈ ਸੋਈ ਭਲ ਮਾਨਹੁ ਸੁਖਿ ਦੁਖਿ ਓਹੀ ਧਿਆਈਐ ਰੇ। ” 
-ਗਉ ੫. ੧੩੭”, ੧:੨ (209) 
“ਜੋ ਕਿਛੁ ਕਰੈ ਸੋਈ ਭਲ ਮਾਨਉ ਤਾ ਮਨੁ ਸਹਜਿ ਸਮਾਣਾ। (ਭਲਾ, ਮਿਠਾ) 
-ਸੂਹੀ ੫, ਛੰਤ ੮, ੧:੪ (782) 
(2) ਭਲੀ/ਚੰਗੀ 
“ਜਿਨ ਕੈ ਹੀ ਅਰੈ ਬਸਿਓ ਮੇਰਾ ਸਤਿਗੁਰੁ ਤੇ ਸੰਤ ਭਲੇ ਭਲ ਭਾਂਤਿ। ” (ਚੰਗੀ 
ਤਰ੍ਹਾਂ) 
-ਮਲਾ ੪, ੫, ੧:੧ (1264) 


“ਭਲਉ ਪ੍ਰਸਿਧੁ ਤੇਜੋ ਤਨੌ ਕਲੂ ਜੋੜਿ ਕਰ ਧਾ ਇਅਓ। ?” 
(ਮਹਾਨਕੋਸ਼ ਅਰਥ “ਭਲਾ, ਉਤਮ? ਕਰਦਾ ਹੈ) 


- ਸਵ ੩, ੫:੫ (1393) 


(1) ਸਵੇਰੇ, ਅੰਮ੍ਰਿਤ ਵੇਲੇ 
“ਭਲਕੇ ਭਉਕਹਿ ਸਦਾ ਬਇਆਲਿ। ” 
-ਸਿਰੀ ੧, ੨੯, ੧:੨ (24) 
“ਰਾਤਿ ਕਾਰਣਿ ਧਨੁ ਸੰਚੀਐ ਭਲਕੇ ਚਲਣੁ ਹੋਇ । ” 
-ਸੂਹੀ ੩, ਵਾਰ ੭ਸ, ੨, ੨੧ (787) 
(2) ਨਿਤ, ਹਰ ਰੋਜ 
“ਭਲਕੇ ਉਠਿ ਪਪੋਲੀਐ ਵਿਣੁ ਬੁਝੇ ਮੁਗਧ ਅਜਾਣਿ। ? 
-ਸਿਰੀ ੫, ੭੩, ੧:੧ (43) 
“ਭਲਕੇ ਉਠਿ ਬਹੁ ਕਰਮ ਕਮਾਵਹਿ ਦੂਜੈ ਭਾਇ ਪਿਆਰੁ । ” 
-ਸਿਰੀ ੪, ਵਾਰ ੧੬ਸ, ੩, ੨:੩ (89) 


ਚੰਗਾ, ਉਤਮ 
“ਰਸੁ ਅੰਮ੍ਰਿਤੁ ਨਾਮੁ ਰਸੁ ਅਤਿ ਭਲਾ ਕਿਤੁ ਬਿਧਿ ਮਿਲੈ ਰਸੁ ਖਾਇ।” 

-ਸਿਰੀ ੪, ੬੯, ੧:੧ (41) 
“ਜਾ ਤਿਸੁ ਭਾਣਾ ਤਾ ਜੰਮਿਆ ਪਰਿਵਾਰਿ ਭਲਾ ਭਾਇਆ। ”(ਚੰਗਾ ਲਗਾ ਭਾਵ ਖੁਸ਼ੀ 
ਹੋਈ) 





3266 


-ਰਾਮ ੩, ਅਨੰ ੨੯:੩ (921) 


-ਗਉ ੫, ੮੨, ੨:੧ (180) 


-ਜਪੁ ੧, ੧੬, ੨੪ (3) 


“ਚੜਿ ਚੇਤੁ ਬਸੰਤੁ ਮੇਰੇ ਪਿਆਰੇ ਭਲੀਅ ਰੁਤੇ । ? 
-ਆਸਾ ੪, ਛੰਤ ੨੧, ੪:੧ (452) 
ਭਲੀਆ - 
“ਸਭ ਕਿਛੁ ਦੀਆ ਭਲੀਆ ਜਾਈ। ”” (ਚੰਗੀਆਂ) 
-ਮਾਝ ੫, ੧੯, ੨੪੨ (100) 
ਭਲੇ - 
“ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ। ” 
(ਚੰਗੇ) 
-ਆਸਾ ੪, ਸੋਪੁ ੧, ੪:੫ (11) 
(1) ਚੰਗੇ, ਵੇਖੋ “ਭਲੀ? 
(2) “ਭੱਲੇ” ਖਾਨਦਾਨ ਦੇ 
“ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ । ? 
-ਸਵ ੩, ੨੨:੪ (1396) 
ਭਲੇਰਿਆ --- ਬੁਰੇ, ਮੰਦੇ, ਭੈੜੇ 
“ਕਰਤਬ ਕਰਨਿ ਭਲੇਰਿਆ ਮਦਿ ਆਇਆ ਸੁਤੇ। ”” 
-ਗਉ ੫. ਵਾਰ ੧੨੦੨ (321) 
(ਮਹਾਨਕੋਸ਼ “ਭਲਿਆਈ ਵਾਲੇ, ਭਲੇ” ਅਰਥ ਕਰਦਾ ਹੈ) 


“ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ। ” 
-ਗਉ ੫. ਵਾਰ ੩ਸ, ੫, ੧:੨ (318) 


“ਜਿਨਾ ਸਤਿਗੁਰ ਕਾ ਆਖਿਆ ਸੁਖਾਂਵੈ ਨਾਹੀ ਤਿਨਾ ਮੁਹ ਭਲੇਰੇ ਫਿਰਹਿ ਦਯਿ 
ਗਾਲੇ। ” 
-ਗਉ ੪, ਵਾਰ ੧੦ਸ, ੪, ੧:੪ (305) 


“ਰਤਨ ਬੀਚਾਰੁ ਮਨਿ ਵਸਿਆ ਗੁਰ ਕੈ ਸਬਦਿ ਭਲੈ। ” 
-ਰਾਮ ੩. ਵਾਰ ੧੯:੪ (956) 





3267 


“ਗੁਰਮਤਿ ਸਾਚਾ ਮਨਿ ਵਸੈ ਨਾਮੁ ਭਲੋ ਪਤਿ ਸਾਖੁ । ” 
-ਸਿਰੀ ੧, ਅਸ ੧੩, ੮:੨ (62) 

(2) ਨੇਕੀ 
“ਤੁਮ ਕਰਹੁ ਭਲਾ ਹਮ ਭਲੋ ਨ ਜਾਨਹ ਤੁਮ ਸਦਾ ਸਦਾ ਦਇਆਲਾ। ” 

-ਸੋਰ ੫, ੧੭, ੩੧ (613) 
“ਜਨਮੁ ਪਾਇ ਕਛੁ ਭਲੋ ਨ ਕੀਨੋ ਤਾ ਤੇ ਅਧਿਕ ਡਰਉ। ”? 

-ਧਨਾ ੯, ੪, ੧:੧ (685) 
(3) ਨੇਕ, ਚੰਗਾ 
“ਸਦ ਜੀਵਨੁ ਭਲੋ ਕਹਾਂਹੀ। ”” 

-ਸੋਰ ਕਬ, ੬, ੧:੩ (655) 
“ਜਉ ਦੇਖੈ ਛਿਦੂ ਤਉ ਨਿੰਦਕੁ ਉਮਾਹੈ ਭਲੋ ਦੇਖਿ ਦੁਖ ਭਰੀਐ। ” (ਭਲਾ ਪੁਰਸ਼, 


-ਬਿਲਾ ੫, ੯੫, ੧:੧ (823) 


ਭਲੋ - 
“ਧੰਨਿ ਧੰਨਿ ਗੁਰੁ ਧੰਨਿ ਜਨਮੁ ਸਕਯਥੁ ਭਲੌ ਜਗਿ। ? 


-ਸਵ ੧, ੬:੪ (1390) 


ਇਕ ਭਟ ਜਿਸ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ੍ਰੀ ਅਮਰਦਾਸ ਜੀ ਦਾ ਇਕ ਸਵੈਯਾ 
ਹੈ 
“ਰੁਦੂ ਧਿਆਨ ਗਿਆਨ ਸਤਿਗੁਰ ਕੇ ਕਬਿ ਜਨ ਭਲੂ ਉਨਹ ਜੋ ਗਾਵੈ । ” 
-ਸਵ ੩, ੨੨੪੩ (1396) 
ਭਲਾ, ਚੰਗਾ 
“ਅਜੋਨੀ ਓ ਭਲੂ ਅਮਲੁ ਸਤਿਗੁਰ ਸੰਗਿ ਨਿਵਾਸੁ। ” 
-ਸਵ ੪, ਕਲ ੧੦:੩ (1398) 


(1) ਸੰਸਾਰ ਭਾਵ ਆਵਾ ਗਵਨ, ਚੌਰਾਸੀ ਦਾ ਗੇੜ 
“ਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ ਆਰਤੀ । ”” 

-ਧਨਾ ੧, ਸੋਹ ੩, ੧੨ (13) 
“ਤੁਝ ਤੇ ਬਾਹਰਿ ਕਿਛੁ ਨਹੀ ਭਵ ਕਾਟਨਹਾਰੇ। ” 

-ਬਿਲਾ ੫, ੩੪, ੪:੧ (809) 
(2) ਸੰਸਾਰ, ਦੁਨੀਆਂ 
“ਹਰਿ ਜਨ ਹਰਿ ਹਰਿ ਨਾਮਿ ਸਮਾਣੇ ਦੁਖੁ ਜਨਮ ਮਰਣ ਭਵ ਖੰਡਾ ਹੇ। ” 

-ਧਨਾ ੧, ਸੋਹ ੪, ੩੧ (13) 
“ਨਾਨਕ ਕਹਤ ਗਾਇ ਕਰੁਨਾ ਮੈ ਭਵ ਸਾਗਰ ਕੈ ਪਾਰਿ ਉਤਰੁ ਰੇ। (ਸੰਸਾਰ ਰੂਪੀ 
ਸਾਗਰ) 

-ਗਉ ੯, ੯, ੨:੨ (220) 

(3) ਹਸਤੀ 
“ਭਵ ਸਾਗਰੁ ਸੰਸਾਰੁ ਬਿਖੁ ਸੋ ਪਾਰਿ ਉਤਰੀਐ । ”” 





3268 


-ਗਉ ੫. ਵਾਰ ੧੧:੩ (320) 
“ਸਾਗਰ ਸੰਸਾਰ ਭਵ ਉਤਾਰ ਨਾਮੁ ਸਿਮਰਤ ਬਹੁ ਤਰੇ । ? 
-ਆਸਾਂ ੫, ਛੰਤ ੬, ੩:੪ (456) 
(4) ਵਰਤਮਾਨ ਹੁਣ ਵਾਲਾ ਸਮਾਂ 
“ਭਵ ਭੂਤ ਭਾਵ ਸਮਬ੍ਰਿਅੰ ਪਰਮੰ ਪ੍ਸੰਨਮਿਦੰ। ? 
੍‌੍ -ਗੂਜ ਜੈਦੇ, ੧, ੨੨ (526) 
(5) ਸੰਸਾਰ ਸਾਗਰ 
“ਗੁਰੁ ਬੋਹਿਥੁ ਤਾਰੇ ਭਵ ਪਾਰਿ। ? 
-ਗੋਂਡ ੫, ੯, ੩੧ (864) 
“ਗੁਰਮਤਿ ਲੇਹੁ ਤਰਹੁ ਭਵ ਦੁਤਰੁ ਮੁਕਤਿ ਭਏ ਸੁਖੁ ਪਾਇਆ। ”” 
-ਮਾਰੂ ੧, ਸੋਲਾ ੨੦, ੯:੩ (1041) 


-ਗਉ ਕਬ, ੧, ੩:੧ (323) 


ਭਵਸਾਗਰੁ - 
“ਰਮਈਆ ਜਪਹੁ ਪ੍ਰਾਣੀ ਅਨਤ ਜੀਵਨ ਬਾਣੀ ਇਨ ਬਿਧਿ ਭਵਸਾਗਰੁ ਤਰਣਾ। ” 
-ਸਿਰੀ ਕਬ, ੧, ੨੨ (92) 
ਸੰਸਾਰ ਸਮੁੰਦਰ 
“ਚਰਣ ਸਰਣ ਦਇਆਲ ਕੇਸਵ ਤਾਰਿ ਜਗ ਭਵਸਿੰਧ। ” 
-ਗੂਜ ੫, ਅਸ ੨, ੧":੨ (508) 


(1) ਫਿਰਦਾ/ਭੌੱਦਾ ਹੈ 
“ਮੰਨੇ ਨਾਨਕ ਭਵਹਿ ਨ ਭਿਖ।? 
-ਜਪੁ ੧, ੧੫੪ (3) 
(2) ਭਵ ਤੋ, ਭਵਸਾਗਰ ਤੋ” 
“ਜੋ ਜੋ ਸਰਣਿ ਪਰਿਓ ਕਰੁਣਾ ਨਿਧਿ ਤੇਤੇ ਭਵਹਿ ਤਰਾਏ। ” 
-ਸਾਰ ੫, ੮, ੧":੨ (1204) 


ਭਵਖੰਡਨ ---- ਜਨਮ ਮਰਨ ਨਿਵਾਰਨ ਵਾਲਾ, ਸੰਸਾਰ ਦੇ ਬੰਧਨ ਤੋੜਨ ਵਾਲਾ 
““ਭਵਖੰਡਨ ਦੁਖਭੰਜਨ ਸ੍ਰਾਮੀ ਭਗਤਿ ਵਛਲ ਨਿਰੰਕਾਰੇ । ” 
-ਧਨਾ ੫, ੧, ੧:੧ (670) 


ਹੋਰ ਰੂਪ: 

ਭਵਖੰਡਨਾ - 

“ਕੈਸਾ ਆਰਤੀ ਹੋਇ ਭਵਖੰਡਨਾ ਤੇਰੀ ਆਰਤੀ। ” (ਜਨਮ ਮਰਨ ਨਿਵਾਰਨ ਵਾਲਾ) 
-ਧਨਾ ੧, ੯, ੧":੧ (663) 


ਭਵਖੰਡਨੁ - 
“ਨਿਰਭਉ ਨਿਰੰਕਾਰ ਭਵਖੰਡਨੁ ਸਭਿ ਸੁਖ ਨਵਨਿਧਿ ਦੇਸੀ। ”” 
-ਸੋਰ ੫, ੧, ੧:੩ (608) 





3269 


ਭਵ ਖੰਡਨੌ - 
“ਭੈ ਦੂਰਿ ਕਰਤਾ ਪਾਪ ਹਰਤਾ ਦੁਸਹ ਦੁਖ ਭਵ ਖੰਡਨੋ। ” (ਸੰਸਾਰ ਤੋ ਛੁਟਕਾਰਾ 
ਦੁਆਉਣ ਵਾਲਾ) 

-ਰਾਮ ੫. ਛੰਤ ੨, ੧:੪ (925) 


€) 


“ਸਰੰਜਾਮਿ ਲਾਗੁ ਭਵਜਲ ਤਰਨ ਕੈ । ” 
-ਆਸਾਂ ੫. ੪, ੨੯੧ (12) 
ਹੋਰ ਰੂਪ: 
ਭਵਜਲਿ - 
ਨ ਡੂਬੇ ਦੂਜੈ ਭਾਇ। ” (ਸੰਸਾਰ ਸਮੁੰਦਰ ਵਿਚ) 
-ਗਉ ੩, ਅਸ ੪, ੩:੩ (231) 
ਭਵਜਲੂ - 
“ਗੁਰਪਰਸਾਦੀ ਛੁਟੀਐ ਬਿਖੁ ਭਵਜਲੁ ਸਬਦਿ ਗੁਰ ਤਰਣਾ। ” (ਸੰਸਾਰ ਸਾਗਰ) 
-ਸਿਰੀ ੩, ੫੧, ੧":੨ (33) 


(1) ਮੰਡਲ 
“ਮੰਨੈ ਸਗਲ ਭਵਣ ਕੀ ਸੁਧਿ। ? 
-ਜਪੁ ੧, ੧੩੯੨ (3) 
“ਸਗਲ ਭਵਣ ਕੀ ਮੂਰਤਿ ਏਕਾ ਮੁਖਿ ਤੇਰੈ ਟਕਸਾਲਾ। ” (ਸ੍ਰਿਸ਼ਟੀ) 
-ਸੋਰ ੧, ੪, ੧੨ (596) 
“ਜਿਨਿ ਕੀਨੇ ਵਸਿ ਅਪੁਨੈ ਤ੍ਰੈ੍‌ਗੁਣ ਭਵਣ ਚਤੁਰ ਸੰਸਾਰਾ। ” 
-ਧਨਾ ੫, ੧੧, ੧:੧ (673) 
(ਮਹਾਨ ਕੋਸ਼ ਇਥੇ ਅਰਥ “ਦਿਸ਼ਾ” ਕਰਦਾ ਹੈ) 
“ਸਗਲ ਭਵਣ ਤੇਰੋ ਨਾਮੁ ਬਾਲਹਾ ਤਿਉ ਨਾਮੇ ਮਨਿ ਬੀਠੁਲਾ। ” (ਸੰਸਾਰ) 
-ਧਨਾ ਨਾਮ, ੩, ੫੨ (693) 
(2) ਭੂਮਣ, ਭਉਣਾ 
“ਪ੍ਰਭ ਪ੍ਰੇਮ ਭਗਤਿ ਗੁਪਾਲ ਸਿਮਰਣ ਮਿਟਤ ਜੋਨੀ ਭਵਣ। ”? 
-ਗੂਜ ੫, ੩੦, ੩:੨ (502) 
ਫਿਰਦਾ ਹੈ 
“ਭਵਰੁ ਭਵੰਤਾ ਫੂਲੀ ਡਾਲੀ ਕਿਉ ਜੀਵਾ ਮਰੁ ਮਾਏ । ” 
-ਤੁਖਾ ੧, ਬਾਰਾ ੫:੫ (1108) 


ਭਵਤਾਰਣ --- ਭਵਜਲ ਤੋ ਤਾਰਣ ਵਾਲਾ, ਸੰਸਾਰ ਤੋ ਤਾਰਣ ਵਾਲਾ 


“ਨਾਨਕ ਦੀਨ ਭਗਤ ਭਵ ਤਾਰਣ ਤੇਰੇ ਕਿਆ ਗੁਣ ਆਖਿ ਵਖਾਣਾ। ” 
-ਸੂਹੀ ੫, ਛੰਤ ੧, ੨:੬ (777) 


ਹੋਰ ਰੂਪ: 


ਭਵਤਾਰਣੁ - 
“ਜਗਤ ਉਧਾਰਣੁ ਨਵ ਨਿਧਾਨੁ ਭਗਤਹ ਭਵਤਾਰਣੁ । ”” 
-ਸਵ ੪, ਕਲ ੯:੧ (1397) 





3270 


ਭਵਤਾਰਨ --- ਸੰਸਾਰ-ਭਵਜਲ ਤੋ' ਪਾਰ ਲੰਘਾਣ ਵਾਲਾ 
“ਪ੍ਰਭਦੀਨ ਦਇਆਲ ਭਗਤ ਭਵਤਾਰਨ ਹਮ ਪਾਪੀ ਰਾਖੁ ਪਪਨਾ। ” 
-ਬਿਲਾ ੪, ੧, ੪:੧ (799) 


< ਤਿਰਸਕਾਰ ਨਹ ਭਵੰਤਿ ਨਹ ਭਵੰਤਿ ਮਾਨ ਭੰਗਨਹ। ” 
-ਸਸ ੫, ੨੮੯੧ (1356) 
--- ਭਉਣ ਵਾਲੇ 
“ਭਵਰਾ ਫੂਲਿ ਭਵੰਤਿਆ ਦੁਖੁ ਅਤਿ ਭਾਰੀ ਰਾਮ। ” 
-ਆਸਾ ੧, ਛੰਤ ੫, ੨੧ (439) 
ਫਿਰਦੇ, ਭਉਂਦੇ, ਭਟਕਦੇ 
“ਜਨਮ ਭਵੰਤੇ ਨਰਕਿ ਪੜੰਤੇ ਤਿਨ ਕੇ ਕੁਲ ਉਧਾਰੇ । ” 
-ਆਸਾ ੫, ੧੪੧, ੨੯੧ (406) 


-ਗਉ ੪, ਵਾਰ ੧੨:੮੯ (306) 


“ਤੀਨਿ ਭਵਨ ਮਹਿ ਏਕੋ ਜੋਗੀ ਕਹਹੁ ਕਵਨੁ ਹੈ ਰਾਜਾ। ”” 
-ਸਿਰੀ ਕਬ, ੩, ੩:੨ (92) 


“ਟੋਹੇ ਟਾਹੇ ਬਹੁ ਭਵਨ ਬਿਨੁ ਨਾਂਵੈ ਸੁਖੁ ਨਾਹਿ। (ਭਾਵ ਥਾਵਾਂ) 
-ਗਉ ੫. ਬਾਅ ੨੭੧੫ (255) 


(ਭਾਵ ਸਰੀਰ) 
“ਨਾਮ ਕੇ ਧਾਰੇ ਪੁਰੀਆ ਸਭ ਭਵਨ। ”” (ਲੋਕ ਮੰਡਲ) 
-ਗਉ ੫. ਸੁਖ ੧੬, ੫:੭ (284) 
“ਕਿਸੁ ਭਰਵਾਸੈ ਬਿਚਰਹਿ ਭਵਨ। ”! (ਭਾਵ ਸੰਸਾਰ) 
-ਰਾਮ ੫, ੪੮, ੧੧ (896) 
(2) ਘਰ 
“'ਦਰਸਨਿ ਤੇਰੈ ਭਵਨ ਪੁਨੀਤਾ। ” (ਭਾਵ ਸਰੀਰ) 
-ਮਾਝ ੫, ੧੮, ੩:੧ (99) 
“ਤੁਝਹਿ ਚਰਨ ਅਰਬਿੰਦ ਭਵਨ ਮਨੁ । ? 
-ਆਸਾ ਰਵਿ, ੪, ੧":੧ (486) 
(ਮਹਾਨਕੋਸ਼ ਇਸ ਦੇ ਅਰਥ “ਭੌਰਾ” ਕਰਦਾ ਹੈ) 
ਹੋਰ ਰੂਪ: 
ਭਵਨੰ - 
“ਅਤ੍ਰੰਤ ਆਸਾ ਆਥਿੜ ਭਵਨੰ। ” (ਘਰ ਵਿਚ) 
-ਸਸ ੫, ੩੩ (1354) 
(3) ਫਿਰਨਾ, ਭੁਮਣ ਕਰਨਾ 
“ਕਹਾ ਪਿੰਗਲੁ ਪਰਬਤ ਪਰ ਭਵਨ। ? 





3271 


- ਗਉ ੫. ਸੁਖ ੪, ੬:੭ (267) 


(4) ਥਾਂ 
“ਸੂਖ ਸਹਜ ਆਨੰਦ ਭਵਨ। ” 


-ਰਾਮ ੫, ੨੦, ੧":੧ (888) 
“ਭਵਨ ਭਵਨ ਪਵਿਤੁ ਹੋਹਿ ਸਭਿ ਜਹ ਸਾਧੂ ਚਰਨ ਧਰੀਜੈ। ” (ਹਰ ਥਾਂ) 
-ਕਲਿ ੪, ਅਸ ੬, ੧੨ (1326) 


(1) ਘਰ 
“ਧੰਨਿ ਸੁ ਥਾਨੁ ਧੰਨਿ ਓਇ ਭਵਨਾ ਜਾ ਮਹਿ ਸੰਤ ਬਸਾਰੇ। ? 
-ਧਨਾ ੫. ੪੦, ੨੯੧ (681) 
(2) ਫਿਰਨਾ, ਭਟਕਨਾ 
“ਕਹਾ ਬਸੈ ਸੁ ਸਬਦੁ ਅਉਧੁ ਤਾ ਕਉ ਚੂਕੈ ਮਨ ਕਾ ਭਵਨਾ। ” 
੍‌ ੍‌ -ਰਾਮ ੧, ਸਿਗੋ ੬੪:੨ (945) 


(1) ਘਰ ਵਿਚ 
“ਚਿੰਤ ਭਵਨਿ ਮਨੁ ਪਰਿਓ ਹਮਾਰਾ। ”” 
-ਆਸਾ ਕਬ, ੧੨, ੩੯੧ (478) 
(2) ਫਿਰਨ ਭਾਵ ਤੀਰਥ ਯਾਤਰਾ 
“ਕਹਨਿ ਭਵਨਿ ਨਾਹੀ ਪਾਇਓ ਪਾਇਓ ਅਨਿਕ ਉਕਤਿ ਚਤੁਰਾਈ। ” 
-ਕਾਨ ੫, ੪੭, ੧:੧ (1307) 
ਸੰਸਾਰ ਸਾਗਰ 
“ਅੰਗੀਕਾਰੁ ਕੀਓ ਪ੍ਰਭ ਅਪੁਨੇ ਭਵਨਿਧਿ ਪਾਰਿ ਉਤਾਰੇ । ” 
-ਸੋਰ ੫, ੯੪, ੧੨ (631) 


ਸੰਸਾਰ ਸਾਗਰ ਦੀ ਬੇੜੀ 
“ਸਗਲ ਭਗਤ ਜਾਚਹਿ ਸੁਖਸਾਗਰ ਭਵਨਿਧਿਤਰਣ ਹਰਿ ਚਿੰਤਾ ਮਣੇ । ”” 
-ਕਲਿ ੪, ੭, ੧":੨ (1321) 
ਭਉੱਦੇ ਰਹਿਣਾ 
“ਭੇਖੁ ਭਵਨੀ ਹਠੂ ਨ ਜਾਨਾ ਨਾਨਕਾ ਸਚੁ ਗਹਿ ਰਹੇ । ” 
-ਬਿਲਾ ੧, ਛੰਤ ੨, ੧:੬ (843) 


(1) ਭਾਵਨੀ, ਸ਼ਰਧਾ 
“ਭਾਠੀ ਭਵਨੁ ਪ੍ਰੇਮ ਕਾ ਪੋਚਾ ਇਤੁ ਰਸਿ ਅਮਿਉ ਚੁਆਈਐ। ” 
-ਆਸਾ ੧, ੩੮, ੧:੨ (360) 

(“ਮਹਾਨਕੋਸ਼! ਇਸ ਦਾ ਅਰਥ “ਧਿਆਨ, ਖਿਆਲ” ਕਰਦੇ ਹਨ) 
(2) ਘਰ 
“ਭਵਨੁ ਸੁਹਾਵੜਾ ਧਰਤਿ ਸਭਾਗੀ ਰਾਮ । ”” 

-ਬਿਲਾ ੫, ਛੰਤ ੧, ੪:੧ (846) 
(3) ਭਉਣਾ, ਫਿਰਨਾ 
“ਕਿਨਹੀ ਭਵਨੁ ਸਭ ਧਰਤੀ ਕਰਿਆ। ” 

-ਰਾਮ ੫, ਅਸ ੧, ੩:੩ (912) 





4272. 


ਭਵਭੰਜਨ ---- ਸੰਸਾਰ ਦੇ ਬੰਧਨ ਤੋੜਨ ਵਾਲੇ 
“ਅਨਹਦ ਚੋਜ ਭਗਤ ਭਵਭੰਜਨ ਅਨਹਦ ਵਾਜੇ ਧੁਨੀਐ ਰਾਮ। ”” 
-ਸੂਹੀ ੫, ਛੰਤ ੯, ੪:੨ (783) 
ਹੋਰ ਰੂਪ: 
ਭਵਭੰਜਨੁ - 
“ਜਨਮ ਮਰਣ ਭਵਭੰਜਨੁ ਗਾਈਐ ਪੁਨਰਪਿ ਜਨਮੁ ਨ ਹੋਈ ਜੀਉ। ”? 
-ਸੋਰ ੧, ੧੧, ੪:੨ (599) 
(1) ਭੌਰੇ ਭਾਵ ਕਾਲੇ ਕੇਸ ਭਾਵ ਜਵਾਨੀ 
““ਭਵਰ ਗਏ ਬਗ ਬੈਠੇ ਆਇ। ” 
-ਸੂਹੀ ਫਰ, ੨, ੧":੨ (792) 
(2) ਭੌਰੇ 
“ਚੇਤੁ ਬਸੰਤੁ ਭਲਾ ਭਵਰ ਸੁਹਾਵੜੇ । ? 
-ਤੁਖਾ ੧, ਬਾਰਾ ੫:੧ (1108) 
ਹੋਰ ਰੂਪ: 


ਭਵਰਹ - 
“ਪਹਿਲੇ ਬਾਸੁ ਲਈ ਹੈ ਭਵਰਹ ਬੀਠਲ ਭੈਲਾ ਕਾਇ ਕਰਉ। ? (ਭੌਰੇ ਨੇ) 

-ਆਸਾ ਨਾਮ, ੨, ੨੨ (485) 
“ਜਿਉ ਧਰਣੀ ਕਉ ਇੰਦੂ ਬਾਲਹਾ ਕੁਸਮ ਬਾਸੁ ਜੈਸੇ ਭਵਰਲਾ। ”” 

-ਧਨਾ ਨਾਮ, ੩, ੨੧ (693) 


“ਭਵਰਾ ਫੂਲਿ ਭਵੰਤਿਆ ਦੁਖੁ ਅਤਿ ਭਾਰੀ ਰਾਮ। ” 
-ਆਸਾ ੧, ਛੰਤ ੫, ੨:੧ (439) 


-ਬਸੰ ੧, ਅਸ ੭, ੧:੧ (1190) 


“ਫੂਲੁ ਭਵਰਿ ਜਲੁ ਮੀਨਿ ਬਿਗਾਰਿਓ। ” (ਭੌਰ ਨੇ) 
-ਗੂਜ ਰਵਿ, ੧, ੧੧੨ (525) 


ਭਵਰੁ - 
“ਬੀਚਾਰੁ ਸਤਿਗੁਰੁ ਮੁਝੈ ਪੂਛਿਆ ਭਵਰੁ ਬੇਲੀ ਰਾਤਓ। ” (ਜੀਵ ਰੂਪੀ, ਭੌਰਾ) 
-ਆਸਾ ੧, ਛੰਤ ੫, ੨:੩ (439) 


““ਭਵਰੁ ਭਵੰਤਾ ਫੂਲੀ ਡਾਲੀ ਕਿਉ ਜੀਵਾ ਮਰੁ ਮਾਏ। ” (ਭੌਰਾ) 
-ਤੁਖਾ ੧, ਬਾਰਾ ੫:੫ (1108) 





3273 


(2) ਜੀਵ-ਆਤਮਾ 
“ਏਕੋ ਭਵਰੁ ਭਵੈ ਤਿਹੁ ਲੋਇ। ”” 
-ਰਾਮ ੧, ਓਅੰ ੭:੩ (930) 


“ਪੰਖੀ ਹੋਇ ਕੈ ਜੇ ਭਵਾ ਸੈ ਅਸਮਾਨੀ ਜਾਉ। ”? 
-ਸਿਰੀ ੧, ੨, ੩:੧ (14) 
ਭਵਾਇਆ --- ਫੇਰਿਆ, ਭੁਆਇਆ 

“ਇਕਨਾ ਮਨਮੁਖਿ ਸਬਦੁ ਨ ਭਾਵੈ ਬੰਧਨਿ ਬੰਧਿ ਭਵਾਇਆ। ” 

-ਸਿਰੀ ੩, ਅਸ ੨੪, ੪੧ (69) 
“ਖਿਨੁ ਪੂਰਬਿ ਖਿਨੁ ਪਛਮਿ ਛਾਏ ਜਿਉ ਚਕੁ ਕੁਮ੍ਿਆਰਿ ਭਵਾਇਆ। ”” 
(ਗੁੰਮਾਇਆ) 

-ਆਸਾਂ ੪, ਛੰਤ ੮, ੨:੪ (442) 


ਹੋਰ ਰੂਪ: 
ਭਵਾਇਹਿ - 
“ਤੂੰ ਆਪੇ ਮਨਮੁਖਿ ਜਨਮਿ ਭਵਾਇਹਿ। ” (ਫੇਰਦਾ ਹੈ) 


-ਮਾਝ ੫, ੯, ੪:੨ (97) 
ਭਵਾਈ - 
“ਕਿਸੁ ਦੋਸੁ ਨ ਦੀਜੈ ਕਿਰਤੁ ਭਵਾਈ। ” (ਫੇਰਦੀ ਹੈ) 
-ਸੂਹੀ ੫, ੪੦, ੪:੪ (745) 
ਭਵਾਈਅਹਿ - 
“ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ। ” (ਫੇਰੀਦਾ ਹੈ) 
-ਜਪੁ ੧, ੨:੪ (1) 
ਭਵਾਈਅਨਿ 
“ਜੋਨੀ ਸਭਿ ਭਵਾਈਅਨਿ ਬਿਸਟਾ ਮਾਹਿ ਸਮਾਇ। ”! (ਫੇਰਿਆ/ ਘੁੰਮਾਇਆ ਹੈ) 
- ਮਾਰੂ ੩, ੨, ੨:੨ (994) 
ਭਵਾਈਅਨੁ - 
“ਬੰਧਨਿ ਬੰਧਿ ਭਵਾਈਅਨੁ ਕਰਣਾ ਕਛੂ ਨ ਜਾਇ। ” (ਫੇਰੇ ਗਏ) 
-ਸਲੋ ੩, ੧੭੪ (1414) 
ਭਵਾਈਆ - 
“ਇਕਿ ਤੁਝ ਹੀ ਕੀਏ ਰਾਜੇ ਇਕਨਾ ਭਿਖ ਭਵਾਈਆ। ” (ਫੇਰਿਆ) 
-ਵਡ ੧, ਛੰਤ ੨, ੧:੪ (566) 
ਭਵਾਈਐ - 
“ਆਆਵੈ ਜਾਇ ਭਵਾਈਐ ਪਇਐ ਕਿਰਤਿ ਕਮਾਇ। ? (ਫੇਰੀਏ) 
-ਸਿਰੀ ੧, ਅਸ ੧੦, ੭:੧ (59) 
ਭਵਾਏ - 
“ਬੰਧਨ ਬੰਧਿ ਭਵਾਏ ਸੋਇ। ” (ਫੇਰੇ) 
-ਆਸਾ ੧, ਵਾਰ ੫ਸ, ੧, ੨੨੧ (465) 
ਭਵਾਹਿ - 





3274 


“ਮਾਇਆ ਮੋਹਣੀ ਮੋਹਿਆ ਫਿਰਿ ਫਿਰਿ ਜੂਨੀ ਭਵਾਹਿ। ” (ਫੇਰੇ ਗਏ) 
-ਆਸਾ ੫, ਛੰਤ ੭, ੬:੨ (441) 
ਭਵਾਤਿ - 
“ਕਹੁ ਨਾਨਕ ਭਗਤ ਸੋਹਹਿ ਦਰਵਾਰੇ ਮਨਮੁਖ ਸਦਾ ਭਵਾਤਿ। ” (ਭਵਾਏ/ ਫੇਰੇ ਜਾਂਦੇ 
ਹਨ ਫਿਰਦਾ ਹੈ) 
-ਸਿਰੀ ੫, ਪਹ ੪, ੫:੬ (78) 


-ਗੋਂਡ ਨਾਮ, ੬, ੪:੧ (874) 
ਭੁਆਟਨੀ, ਗੇੜ 
“ਦੀਈ ਭਵਾਰੀ ਪੁਰਖਿ ਬਿਧਾਂਤੈ ਬਹੁਰਿ ਬਹਰਿ ਜਨਮਾਧੇ। ”” 
-ਆਸਾ ੫, ੧੨੬, ੩੨ (403) 


ਫੇਰੇ, ਚਕਰ, ਭੁਮਣ 
“ਕੋਟਿ ਜਨਮ ਕੇ ਰਹੇ ਭਵਾਰੇ । ”” 


-ਆਸਾ ੫. ੬੫, ੧੧ (387) 
ਭੁਆਟਨੀ, ਭੂਲੇਵਾਂ 
“ਆਪਿ ਭਵਾਲੀ ਦਿਦੀਅਨੁ ਅੰਤਰਿ ਲੋਭੁ ਵਿਕਾਰਾ। ” 
-ਆਸਾ ੩, ਅਸ ੨੭, ੫੨੨ (425) 
ਭਵਾਵਹਿ ---- ਫੇਰਦਾ ਹੈ, ਭੁਆਟਨੀ ਦਿੰਦਾ ਹੈ 
“ਏਕਿ ਨਚਾਵਹਿ ਏਕਿ ਭਵਾਵਹਿ ਇਕਿ ਆਇ ਜਾਇ ਹੋਇ ਧੂਰਾ।” 
-ਰਾਮ ੫, ੭, ੪੨ (884) 
ਹੋਰ ਰੂਪ: 
ਭਵਾਵੈ - 
“ਹਉਮੈ ਬੰਧਨ ਬੰਧਿ ਭਵਾਵੈ। ” (ਫੇਰਦਾ ਹੈ) 
-ਗਉ ੧, ਅਸ ੧੩, ੮:੧ (227) 


“ਚਾਰੇ ਕੁੰਡਾ ਭਵਿ ਥਕੇ ਮਨਮੁਖ ਬੂਝ ਨ ਪਾਇ। ” 

-ਸਿਰੀ ੩, ੫੯, ੩:੩ (37) 

-<- ਮੈਂ ਫਿਰਿਆ ਹਾਂ 

“ਫਰੀਦਾ ਇਨੀ ਨਿਕੀ ਜੰਘੀਐ ਥਲ ਡੂੰਗਰ ਭਵਿਓਮ੍ਰਿ। ” 

-ਸਲੋ ਫਰ, ੨੦੦੧ (1378) 

ਭਵਿਆ ---- ਫਿਰਿਆ, ਭਉਂਦਾ ਰਿਹਾ ਹੈ 
“ਜਜੈ ਜਾਨੁ ਮੰਗਤ ਜਨੁ ਜਾਚੈ ਲਖ ਚਉਰਾਸੀਹ ਭੀਖ ਭਵਿਆ। ” 
-ਆਸਾ ੧, ਪਟੀ ੧੧:੧ (433) 

ਹੋਰ ਰੂਪ: 





3275 


ਭਵਿਐ - 
“ਜੋਗੁਨ ਦੇਸਿ ਦਿਸੰਤਰਿ ਭਵਿਐ ਜੋਗੁ ਨ ਤੀਰਥਿ ਨਾਈਐ। ” (ਫਿਰਨ/ਭਉਣ ਨਾਲ) 
-ਸੂਹੀ ੧, ੮, ੨:੨ (730) 


“ਭੂਰ ਭਵਿਖ ਨਾਹੀ ਤੁਮ ਜੈਸੇ ਮੇਰੇ ਪ੍ਰੀਤਮ ਪ੍ਰਾਨ ਅਧਾਰਾ। ” 
-ਸਾਰ ੧, ੧, ੪:੧ (1197) 


“ਮਤਿ ਬੁਧਿ ਭਵੀ ਨ ਬੁਝਈ ਅੰਤਰਿ ਲੋਭ ਵਿਕਾਰੁ । ” 
-ਸਿਰੀ ੩, ੩੬, ੩:੨ (27) 
“ਨਾਨਕ ਵਿਣੁ ਸਤਿਗੁਰ ਮਤਿ ਭਵੀ ਸਤਿਗੁਰ ਨੋ ਮਿਲੈ ਤਾ ਸਬਦੁ ਕਮਾਇ। ” 
(ਫਿਰੀ ਹੋਈ) 
-ਮਾਰੂ ੩, ਵਾਰ ੧੭ਸ, ੩, ੧:੯ (1092) 
ਹੋਰ ਰੂਪ: 
ਭਵੀਐ - 
“ਕਿਆ ਭਵੀਐ ਕਿਆ ਢੂਢੀਐ ਗੁਰ ਸਬਦਿ ਦਿਖਾਇਆ। ” (ਫਿਰੀਏ) 
-ਆਸਾ ੧, ਅਸ ੧੬, ੧":੧ (419) 
ਭਵੇ - 
“ਤਟ ਤੀਰਥ ਭਵੇ ਸਭ ਧਰਨਾ। ”” (ਫਿਰੇ) 
-ਆਸਾ ੫, ੯੬, ੩੨ (394) 


(1) ਫਿਰੇ, ਵੇਖੋ “ਭਵੀ” 


“ਲਖ ਚਉਰਾਸੀ ਜੋਨਿ ਨ ਭਵੇ। ? (ਫਿਰਦਾ) 
-ਪ੍ਰਭਾ ੫, ੧੦, ੩੨ (1340) 


ਹੋਰ ਰੂਪ: 
ਭਵੈ - 
“ਭਰਮੇ ਭਾਹਿ ਨ ਵਿਝਵੈ ਜੇ ਭਵੈ ਦਿਸੰਤਰ ਦੇਸੁ। ” (ਫਿਰੇ, ਭਟਕਦਾ ਫਿਰੇ) 
-ਸਿਰੀ ੧, ੨੨, ੧੧ (22) 


(2) ਭਾਵੇ' 
“ਜਾਣਾ ਲਖ ਭਵੇ ਪਿਰੀ ਡਿਖੰਦੋ ਤਾ ਜੀਵਨਾ। ” 
-ਮਾਰੂ ੫, ਵਾਰ ਦਸ, ੫, ੨੨ (1097) 


(1) ਫਿਰੇ, ਭੌਏ, ਵੇਖੋ “ਭਵੇ? (1) 
“ਸੰਤ ਕੇ ਦੂਖਨ ਤੇ ਮੁਖੁ ਭਵੈ। ” (ਫਿਰ ਜਾਂਦਾ ਭਾਵ ਵਿੰਗਾ ਹੋ ਜਾਂਦਾ ਹੈ) 
-ਗਉ ੫. ਸੁਖ ੧੩, ੨:੧ (279) 
(2) ਪ੍ਰਵੇਸ਼ ਕਰਦਾ ਹੈ, ਸਥਿਤ ਹੈ, ਵਿਆਪਕ ਹੈ 
“ਸਹਜਿ ਭਵੈ ਪ੍ਰਭੁ ਸਭਨੀ ਥਾਈ। ”” 
- ਗਉਂ ੩, ੨੯, ੨:੧ (160) 





3276 


““ਭੜ ਭੜ ਅਗਨਿ ਸਾਗਰੁ ਦੇ ਲਹਰੀ ਪੜਿ ਦਝਹਿ ਮਨਮੁਖ ਤਾਈ ਹੇ । ” 
-ਮਾਰੂ ੧, ਸੋਲਾ ੬, ੯:੩ (1026) 
ਭੜ ਭੜ ਕਰਕੇ ਬੋਲਣ ਵਾਲੀ ਹਵਾ, ਸਵਾਸ 
“ਅਗਨਿ ਪਾਣੀ ਬੋਲੈ ਭੜਵਾਉ। ” 
-ਗਉ ੧, ੭, ੨:੧ (153) 
ਭੜ ਭੜ ਕਰ ਕੇ 
“ਜਿਥੈ ਅਗਨਿ ਭਖੈ ਭੜਹਾਰੇ । ”” 
-ਮਾਰੂ ੫. ੩੧, ੨੪੧ (1007) 
ਭਾਂਬੜ, ਭੜ ਭੜ ਦੀ ਆਵਾਜ਼ ਪੈਦਾ ਕਰਨ ਵਾਲਾ 
“ਅਗਨਿ ਭੰਖੇ ਭੜਹਾੜੁ ਅਨਦਿਨੁ ਭਖਸੀ। ? 
-ਮਲਾ ੧, ਵਾਰ ੨੬੬ (1290) 


-ਮਾਰੂ ੧, ਸੋਲਾ ੩, ੨:੧ (1022) 


ਰੌਲਾ, ਸ਼ੋਰ ਸ਼ਰਾਬਾ 
“ਲਥੇ ਭੜਥੂ ਪਾਇ ਗੁਰਮੁਖਿ ਮਚਿਆ। ” 
-ਮਲਾ ੧, ਵਾਰ ੪:੨ (1280) 


ਹਵਾੜ 
“ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾ ਪਾਣੀ ਦੇਖਿ ਸਗਾਹੀ। ”? 
-ਮਾਝ ੧, ਵਾਰ ੨੬ਸ, ੧, ੧੨ (149) 


(1) ਭਾਗ, ਹਿਸੇ 
“ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ।” 

-ਸੂਹੀ ੩, ਵਾਰ ੧੨ਸ, ੧, ੨:੨ (789) 
(2) ਹੋਇਆ, ਭਇਆ (ਕੇਵਲ ਮਹਾਨਕੋਸ਼) 
“ਜਿਉ ਜਾਨਹੁ ਤਿਉ ਰਾਖਹੁ ਸੁਆਮੀ ਜਨ ਨਾਨਕੁ ਦਾਸੁ ਤੁਮਨ ਭਾ। ” 

-ਪ੍ਰਭਾ ੪, ੬, ੪:੨ (1337) 

(ਦਰਪਣ, ਸ਼ਬਦਾਰਥ, ਨਿਰਣੈ “ਤੁਮਨਭਾ” ਨੂੰ ਇਕ ਸ਼ਬਦ ਲੈ ਅਰਥ “ਤੇਰਾ” ਕਰਦੇ 
ਹਨ) 


(1) ਪ੍ਰੇਮ 
“ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ । ” 
-ਜੰਪੁ ੧, ੪੧ (2) 


-ਜਪੁ ੧, ੧੭੨੧ (3) 





ਜਿ 


“ਵਿਚਹੁ ਆਪੁ ਗਵਾਏ ਹਰਿ ਗੁਣ ਗਾਏ ਅਨਦਿਨੁ ਲਾਗਾ ਭਾਓ। ”” 
-ਗਉ ੩, ਛੰਤ ੧, ੨:੩ (243) 
(2) ਸ਼ਰਧਾ, ਵਿਸ਼ਵਾਸ 
“-ਗਾਵੀਐ ਸੁਣੀਐ ਮਨਿ ਰਖੀਐ ਭਾਉ। ”” 
-ਜਪੁ ੧, ੫2੫ (2) 
“ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਖੇ ਭਾਉ। ” 
-ਸਿਰੀ ੧, ੧, ੩੨ (14) 
“ਘਟ ਪਰਚੈ ਜਉ ਉਪਜੈ ਭਾਉ। ”” 
-ਗਉ ਕਬ, ਬਾਅ ੩੯:੩ (342) 
(3) ਭਾਵ, ਖਿਆਲ 
“ਜਉ ਲਉ ਭਾਉ ਘਭਾਉ ਇਹੁ ਮਾਨੈ ਤਉ ਲਉ ਮਿਲਣੁ ਦੁਰਾਈ। ” 
-ਸੋਰ ੫, ੩, ੧:੧ (609) 
“ਨਾਨਕ ਕਾਗਦ ਲਖ ਮਣਾ ਪੜਿ ਪੜਿ ਕੀਚੈ ਭਾਉ। ” (ਵਾਕ ਦਾ ਸਿਧਾਂਤ, ਮਤਲਬ 
ਕਢਾਂ) 
-ਸਿਰੀ ੧, ੨, ੪੧੧ (15) 


“ਮਨ ਰੇ ਦੂਜਾ ਭਾਉ ਚੁਕਾਇ। ” (ਦਵੈਤ) 


-ਸਿਰੀ ੩, ੫੨, ੧”:੧ (33) 
“ਤੂ ਹਿਰਦੈ ਗੁਪਤੁ ਵਸਹਿ ਦਿਨੁ ਰਾਤੀ ਤੇਰਾ ਭਾਉ ਨ ਬੁਝਹਿ ਗਵਾਰੀ। ” (ਭਾਵ 
ਖਿਆਲ) 
-ਸੋਰ ੪, ੭, ੨੧੧ (607) 
(4) ਭਾਵਨਾ, ਰੁਚੀ 
“ਫੁਲੁ ਭਾਉ ਫਲੂ ਲਿਖਿਆ ਪਾਇ। ” 
-ਸਿਰੀ ੧, ੩੨, ੨:੩ (25) 
(“ਨਿਰਣੈ” ਇਥੇ ਵੀ ਅਰਥ “ਪ੍ਰੇਮ” ਹੀ ਕਰਦਾ ਹੈ) 
(5) ਦਸ਼ਾ, ਹਾਲਤ 
“ਰਤੁ ਪੀਣੇ ਰਾਜੇ ਸਿਰੈ ਉਪਰਿ ਰਖੀਅਹਿ ਏਵੈ ਜਾਪੈ ਭਾਉ। ” 
-ਮਾਝ ੧, ਵਾਰ ੯ਸ, ੧, ੩:੨ (142) 
(6) ਸੁਭਾ, ਰੀਤ, ਵਤੀਰਾ 
“ਨਾਰਦੁ ਨਾਚੈ ਕਲਿ ਕਾ ਭਾਉ। ”? 
-ਆਸਾ ੧, ੪, ੧:੩ (349) 
(7) ਨੀਅਤ, ਬਿਰਤੀ 
“ਏਕ ਨਦਰਿ ਕਰਿ ਵੇਖੈ ਸਭ ਉਪਰਿ ਜੇਹਾ ਭਾਉ ਤੇਹਾ ਫਲੂ ਪਾਈਐ। ” 
੍‌ -ਸੋਰ ੩, ੬, ੪੨ (602) 
(8) ਭਾਗ, ਹਿੱਸਾ 
“ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ।” 
-ਸੂਹੀ ੩, ਵਾਰ ੧੨ਸ, ੧, ੨:੨ (789) 
“ਫਰੀਦਾ ਰਾਤਿ ਕਥੁਰੀ ਵੰਡੀਆ ਸੁਤੀਆ ਮਿਲੈ ਨ ਭਾਉ। ”? 
੍‌ -ਸਲੋ ਫਰ, ੮੦:੧ (1382) 
(9) ਭਾਅ 





3278 


“ਧਨੁ ਸੰਚਿ ਹਰਿ ਹਰਿ ਨਾਮ ਵਖਰੁ ਗੁਰ ਸਬਦਿ ਭਾਉ ਪਛਾਣਹੇ । 

-ਤੁਖਾ ੧, ਛੰਤ ੬, ੪:੩ (1113) 
(10) ਪੁਭਾਵ, ਪ੍ਤਾਪ 
“ਦੇਖਹੁ ਲੋਗਾ ਕਲਿ ਕੋ ਭਾਉ । ” 

-ਬਸੰ ਕਬ, ੩, ੧":੧ (1194) 

(11) ਹਾਵ ਭਾਵ 
“ਉਪਜਤਾ ਬਿਕਾਰ ਦੁੰਦਰ ਨਉਪਰੀ ਝੂੰਨਤਕਾਰ ਸੁੰਦਰ ਅਨਿਗ ਭਾਉ ਕਰਤ ਫਿਰਤ 
ਬਿਨੁ ਗੋਪਾਲ ਧੋਹੇ। ? 

-ਸਾਰ ੫, ੧੩੯, ੧":੨ (1231) 


-ਜਪੁ ੧, ੨੬੧੪ (5) 
“ਹਉ ਸਤਿਗੁਰੁ ਸੇਵੀ ਆਪਣਾ ਇਕ ਮਨਿ ਇਕ ਚਿਤਿ ਭਾਇ। ”” 
-ਸਿਰੀ ੩, ੩੪, ੧:੧ (26) 
“ਏਕ ਭਾਇ ਦੇਖਉ ਸਭ ਨਾਰੀ। ” (ਪਿਆਰ ਨਾਲ) 
-ਗਉ ਕਬ, ੨੧, ੨੧ (327) 
(ਮਹਾਨਕੋਸ਼ ਅਰਥ “ਸਨਮਾਨ” ਆਦਰ ਕਰਦਾ ਹੈ) 
“ਭਾਇ ਭਗਤਿ ਭਰਮ ਭਉ ਨਾਸੈ ਹਰਿ ਨਾਨਕ ਸਦਾ ਹਜੂਰਿ। ” (ਪ੍ਰੇਮਾ ਭਗਤੀ) 
-ਆਸਾ ੫, ੧੩੯, ੪੪ (406) 
“ਮੇਰੀ ਸਖੀ ਹਸੇਲੀ ਸੁਨਹੁ ਭਾਇ। ” (ਪ੍ਰੇਮ ਨਾਲ) 
- ਬਸੰ ੧, ੬, ੧:੧ (1170) 
(ਮਹਾਨ ਕੋਸ਼ ਇਸ ਦੇ ਅਰਥ ਸਿਧਾਂਤ, ਤੱਤ ਕਰਦਾ ਹੈ) 
(2) ਰਸ, ਹਾਲਤ, ਦਸ਼ਾ 
“ਸਚੁ ਮਿਲੈ ਸੰਤੋਖੀਆ ਹਰਿ ਜਪਿ ਏਕੈ ਭਾਇ” 
-ਸਿਰੀ ੧, ੧੨, ੧:੩ (18) 
(3) ਵਿਚਾਰ, ਖਿਆਲ, ਭਾਵ, ਪਾਸੇ 
“ਪੰਚੇ ਰੁੰਨੇ ਦੁਖਿ ਭਰੇ ਬਿਨਸੇ ਦੂਜੈ ਭਾਇ। ”” 
੍‌੍ -ਸਿਰੀ ੧, ੧੪, ੧:੩ (19) 
“ਸੇਵਕ ਭਾਇ ਵਣਜਾਰਿਆ ਮਿਤ੍ਰਾ ਗੁਰੁ ਹਰਿ ਹਰਿ ਨਾਮੁ ਪਰਗਾਸਿ। ” (ਭਾਵ ਨਾਲ) 
-ਸਿਰੀ ੪, ਵਣ, ੧, ੬:੨ (82) 


“ਭੂਮ ਕੈ ਭਾਇ ਭਵੈ ਭੇਖਧਾਰੀ। ” (ਖਿਆਲ ਵਿਚ) 


-ਬਿਲਾ ਕਬ, ੮, ੧:੨ (856) 
(4) ਭਾਵ ਅਰਥਾਤ ਭਾਣੇ ਅਨੁਸਾਰ, ਮਰਜ਼ੀ ਅਨੁਸਾਰ 
“ਤਿਨ ਕਾ ਜਨਮੁ ਸਫਲ ਹੈ ਜੋ ਚਲਹਿ ਸਤਗੁਰ ਭਾਇ । ” 

- ਸਿਰੀ ੩, ੩੮, ੩੨ (28) 
“ਆਪੁ ਛੋਡਿ ਚਰਵੀ ਲਗਾ ਚਲਾ ਤਿਨ ਕੈ ਭਾਇ। ” 

-ਸਿਰੀ ੩, ੪੪, ੨੨ (30) 
(5) ਢੰਗ/ਤਰੀਕੇ ਨਾਲ, ਰੂਪ ਵਿਚ 
“ਨਾਨਕ ਕ੍ਰਿਪਾ ਕਰੇ ਜਗਜੀਵਨੁ ਸਹਜ ਭਾਇ ਲਿਵ ਲਾਏ। ” 





3279 


-ਆਸਾਂ ੧, ੧੬, ੪੧੨ (353) 
“-ਫਿਰਤੀ ਮਾਲਾ ਬਹੁਤ ਬਿਧਿ ਭਾਇ। ” (ਢੰਗ ਨਾਲ) 
- ਰਾਮ ੫, ੧੨, ੩:੩ (886) 
“ਰਾਜਾ ਰਾਮੁ ਮਉਲਿਆ ਅਨਤ ਭਾਇ। ”” (ਕਈ ਰੂਪਾਂ/ਰੰਗਾਂ ਵਿਚ) 
-ਬਸੰ ਕਬ, ੧, ੧":੧ (1193) 
(6) ਭਾਗ, ਹਿੱਸਾ 
“ਕਬੀਰ ਮੁਕਤਿ ਦੁਆਰਾ ਸੰਕੁੜਾ ਰਾਈ ਦਸਵੈ ਭਾਇ। ” 
-ਗੁਜ ੩, ਵਾਰ ੪ਸ, ਕਬ, ੧:੧ (509) 
(7) ਸੂਭਾ 
“ਨਾਨਕ ਸਹਜਿ ਭਾਇ ਗੁਣ ਗਾਇ। ” (ਸੁਤੇ-ਸਿਧ, ਆਪ-ਮੁਹਾਰੇ) 
-ਧਨਾ ੧, ੨, ੮:੪ (686) 
“ਸਹਜ ਭਾਇ ਸਚੀ ਲਿਵ ਲਾਗੀ। ” (ਸੁਤੇ ਸਿਧ ਹੀ) 
-ਮਾਰੂ ੩, ਸੋਲਾ ੧੯, ੬੨ (1063) 
(8) ਭਾਉਣੀ, ਨੀਅਤ 
“ਸੇ ਜਨ ਸਾਚੇ ਸਾਚੈ ਭਾਇ। ” 
-ਬਸੰ ੩, ੭, ੩੨ (1174) 
(9) ਰੰਗ, ਵਰਣ, ਭਾਹ 
“ਕਬੀਰ ਹਰਦੀ ਪੀਅਰੀ ਚੂੰਨਾਂ ਉਜਲ ਭਾਇ। ”” 
-ਸਲੋ ਕਬ, ੫੬:੧ (1367) 
(10) ਅਗ 
“ਕਿਝੁ ਨ ਬੁਝੈ ਕਿਝੁ ਨ ਸੁਝੈ ਦੁਨੀਆ ਗੁਝੀ ਭਾਇ। ” 
-ਸਲੋ ਫਰ, ੩:੧ (1378) 


“ਇਕ ਰਾਮ ਸਨੇਹੀ ਬਾਹਰਾ ਊਜਰੁ ਮੇਰੈ ਭਾਂਏ । 
-ਸਲੋ ਕਬ, ੧੪:੨ (1365) 


“ਪਤਿਤ ਪਾਵਨੁ ਨਾਮੁ ਨਰਹਰਿ ਮੰਦਭਾਗੀਆਂ ਨਹੀ ਭਾਇਓ। ”” 
-ਮਾਲੀ ੪, ੩, ੩:੧ (985) 


ਹੋਰ ਰੂਪ: 
ਭਇਆ - 
“ਹਰਿ ਹਰਿ ਨਾਮੁ ਸੈ ਹਰਿ ਮਨਿ ਭਾਇਆ। ” (ਚੰਗਾ ਲਗਾ) 
-ਮਾਝ ੪, ੧, ੧੧ (94) 


ਭਾਇਆ ---- (1) ਚੰਗਾ ਲਗਾ, ਵੇਖੋ “ਭਾਇਓ? 
“ਅਬ ਨਾਨਕ ਸਰਣਾਗਤਿ ਆਏ ਹਰਿ ਰਾਖਹੁ ਲਾਜ ਹਰਿ ਭਾਇਆ। ”” (ਚੰਗਾ 
ਲਗਾ) 
-ਗਉ ੪, ੬੩, ੪:੨ (172) 
(2) ਭਾਵ/ਖਿਆਲ ਵਿਚ 
“ਮਨਮੁਖ ਨ ਬੂਝਹਿ ਦੂਜੈ ਭਾਇਆ। ” 





ਭਾਈਅੜੇ _--- 


ਭਾਈਆਂ ---- 


3280 


-ਮਾਝ ੩, ਅਸ ੩੧, ੭੨ (128) 


-ਗਉ ੫. ਅਸ ੩, ੭:੧ (237) 


ਭਾਈ, ਭਰਾ 
“ਮਾਮੇ ਤੈ ਮਾਮਾਣੀਆ ਭਾਇਰ ਬਾਪ ਨ ਮਾਉ।” 

-ਮਾਰੂ ੧, ਅਸ ੧੦, ੩:੧ (1015) 
ਹੋਰ ਰੂਪ: 
ਭਾਇਰਹੁ - 
“ਤਿਸੈ ਪਰਾਪਤਿ ਭਾਇਰਹੁ ਜਿਸੁ ਦੇਇ ਬਿਧਾਤਾ। ” (ਹੇ ਭਰਾਵੋ) 

-ਗਉ ੪, ਵਾਰ ੬:੨ (319) 

ਭਾਇਰਾ - 
“ਸਤਿਗੁਰ ਨੋ ਮਿਲੇ ਸਿ ਭਾਇਰਾ ਸਚੈ ਸਬਦਿ ਲਗੰਨਿ। ? (ਭਰਾ ਹਨ) 

-ਸੂਹੀ ੩, ਅਸ ੩, ੨੪੧ (756) 


(1) ਭਰ ਤ੍ਰਾਤਾ 
“ਭਾਈ ਰੇ ਸੰਤ ਜਨਾ ਕੀ ਰੇਣੁ। ” (ਭਰਾਵੋ) 
-ਸਿਰੀ ੧, ੧੨, ੧੧ (18) 
ਭਾਂਈ - 
“ਏਕ ਘੜੀ ਕਹਿ ਥਾਪਿ ਉਥਾਪੇ ਜਰੁ ਵੰਡਿ ਦੇਵੈ ਭਾਂਈ। ” 
-ਆਸਾ ੧, ਅਸ ੧੨, ੧":੨ (417) 
(2) ਚੰਗੀ ਲਗੀ, ਭਾਅ ਗਈ 
“ਸੋ ਗਿਆਨੁ ਧਿਆਨੁ ਜੋ ਤੁਧੁ ਭਾਈ। ” 
-ਮਾਝ ੫, ੨੦, ੧੨ (100) 
“ਹਰਿ ਕੇ ਨਾਮ ਕੀ ਕਥਾ ਮਨਿ ਭਾਈ। ” 
-ਗਉ ੫. ਸੁਖ ੨੦, ੮:੪ (290) 
(3) ਹੇ ਭਰਾ, ਹੇ ਭਾਈ 
“ਏਕਾ ਸੰਗਤਿ ਇਕਤੁ ਗ੍ਰਿਹਿ ਬਸਤੇ ਮਿਲਿ ਬਾਤ ਨ ਕਰਤੇ ਭਾਈ। ” 
-ਗਉ ੫, ੧੨੨, ੨:੧ (205) 
ਹੇ ਭਰਾ 
“ਇਤੁ ਮਾਰਗਿ ਚਲੇ ਭਾਈਅੜੇ ਗੁਰੁ ਕਹੈ ਸੁ ਕਾਰ ਕਮਾਇ ਜੀਉ।” 
-ਸੂਹੀ ੫, ਕੁਚ ੩:੭ (763) 
(1) ਭਰਾਵਾਂ ਨੇ ਭਾਵ ਪਿਆਰਿਆਂ ਨੇ 
“ਸੰਤ ਜਨਾ ਮਿਲਿ ਭਾਈਆ ਕਟਿਆੜਾ ਜਮਕਾਲੁ। ”? 
-ਸਿਰੀ ੫, ੯੮, ੧:੧ (52) 


ਹੋਰ ਰੂਪ: 
ਭਾਈਆਂ - 
“ਤਿਨਾ ਪਿਆਰੇ ਭਾਈਆਂ ਅਗੈ ਦਿਤਾ ਬੰਨ੍ਹਿ। ” (ਭਰਾਵਾਂ ਨੇ) 





3281 


-ਸਲੋ ਫਰ, ੧੦੦:੪ (1383) 
(2) ਭਾਈ ਹੈ, ਚੰਗੀ ਲਗੀ ਹੈ 
“ਜਿਨਾ ਗੁਰਬਾਣੀ ਮਨਿ ਭਾਈਆ ਅੰਮ੍ਤਿ ਛਕਿ ਛਕੇ । ” 
-ਆਸਾ ੪, ਛੰਤ ੧੬, ੪:੨ (449) 
“ਸਿਵ ਅਗੈ ਸਕਤੀ ਹਾਰਿਆ ਏਵੈ ਹਰਿ ਭਾਈਆ। ” (ਚੰਗਾ ਲਗਾ) 
-ਮਾਰੂ ੫. ਵਾਰ ੬:੬ (1096) 


ਭਾਈਐ ---- ਚੰਗੇ ਲਗੀਏ 
“ਦਰਸਨ ਕੀ ਪਿਆਸਾ ਘਣੀ ਭਾੜੈ ਮਨਿ ਭਾਈਐ। ”” 
-ਆਸਾ ੧, ਅਸ ੧੯, ੨੯੧ (421) 


੫ 


ਭਰਾਵੋ 
“ਤੁਸੀ ਭੋਗਿਹੁ ਭੁੰਚਹੁ ਭਾਈਹੋ । ” 


-ਸਿਰੀ ੫, ਅਸ ੨੯, ੪੧ (73) 


“ਮਨ ਤਨ ਅਰਪੀ ਆਪੁ ਗਵਾਈ ਚਲਾ ਸਤਿਗੁਰ ਭਾਏ । ” 
-ਸਿਰੀ ੩, ਅਸ ੨੨, ੭੨ (68) 
(2) ਚੰਗਾ ਲਗੇ, ਸੁਖਾਵਾਂ ਲਗੇ 
“ਭਾਇ ਭਗਤਿ ਤੇਰੈ ਮਨਿ ਭਾਏ । ” 
- ਮਾਝ ੩, ਅਸ ੪, ੫੧੨ (111) 
(3) ਭਾਵ, ਖਿਆਲ 
“ਅੰਤਰਿ ਮੈਲੁ ਲਾਗੀ ਬਹੁ ਦੂਜੇ ਭਾਏ । ”” 
੍‌੍ -ਮਾਝ ੩, ਅਸ ੧੨, ੩੨ (116) 
(4) ਪਿਆਰ/ਭਾਉ ਦੁਆਰਾ 
“ਜੀਵਨੁ ਪਾਇਆ ਗੁਰਮੁਖਿ ਭਾਏ ਰਾਮ। ” 
-ਆਸਾ ੪, ਛੰਤ ੮, ੧:੧ (442) 
-<-- ਰਾਗ ਹਿੰਡੋਲ ਦੇ ਅੱਠ ਪੁਤਰਾਂ ਵਿਚੋ ਇਕ, ਬਾਕੀ ਸਤ ਹਨ ਸੁਰਮਾਨੰਦ, ਚੰਦਰ ਬਿੰਬ, 
ਮੰਗਲਨ, ਸਰਸਬਾਨ, ਬਿਨੋਦਾ, ਬਸੰਤ, ਕਮੋਦਾ। 
“ਸੁਰਮਾਨੰਦ ਭਾਸਕਰ ਆਏ । ”” 
-ਰਾਗ ੧:੨੯ (1430) 


“ਦੁਰਜਨ ਤੂ ਜਲੂ ਭਾਹੜੀ ਵਿਛੋੜੇ ਮਰਿ ਜਾਹਿ। ” 
-ਮਾਰੂ ੫, ਵਾਰ ੨ਸ, ੫, ੨:੧ (1094) 


“ਭਾਹਿ ਬਲੰਦੀ ਵਿਝਵੀ ਧੂਉ ਨ ਨਿਕਸਿਓ ਕਾਇ। ”” 
-ਸਿਰੀ ੧, ੧੪, ੧:੨ (19) 
“ਭਾਹਿ ਨ ਜਾਲੈ ਜਲਿ ਨਹੀ ਡੂਬੈ ਸੰਗੁ ਛੋਡਿ ਕਰਿ ਕਤਹੁ ਨ ਜਾਈ। ” (ਅਗ ਵਿਚ) 
-ਆਸਾ ੫, ੧੮, ੧੭੨ (375) 





3282 


“ਮਹਰਾਜ ਰੋ ਗਾਥੁ ਵਾਹੂ ਸਿਉ ਲੁਭੜਿਓ ਨਿਹਭਾਗੜੋ ਭਾਹਿ ਸੰਜੋਇਓ ਰੇ। ” 
(ਤ੍ਰਿਸ਼ਨਾ ਦੀ ਅਗ) 
-ਟੋਡੀ ੫, ੧੯, ੧:੨ (715) 
(2) ਭੋਂ, ਭੂਸ਼ਾਂ 
“ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ । ” 
-ਆਸਾ ੧, ਵਾਰ ੧੧ਸ, ੧, ੨:੩ (469) 


“ਮਨਮੁਖੁ ਦਾਂਝੈ ਪੜਿ ਪੜਿ ਭਾਹੀ। ” 
-ਮਾਰੂ ੧, ਸੋਲਾ ੯, ੧੦:੨ (1029) 


“ਮਨੁ ਸੁ ਮਧੁਕਰੁ ਕਰਉ ਚਰਨ ਹਿਰਦੇ ਧਰਉ ਰਸਨ ਅੰਮ੍ਰਿਤ ਰਾਮ ਨਾਮ ਭਾਖਉ। ”” 
-ਧਨਾ ਰਵਿ, ੨, ੧:੨ (694) 
“'ਬੈਦਕ ਅਨਿਕ ਉਪਾਵ ਕਹਾਂ ਲਉ ਭਾਖਈ। ” 
-ਫੁਨ ੫, ੨੧੨ (1363) 
ਉਚਾਰਦੇ ਹਨ, ਆਖਦੇ ਹਨ 
“ਉਤਰਿ ਦਖਿਣਿ ਪੁਬਿ ਦੇਸਿ ਪਸੂਮਿ ਜਸੁ ਭਾਖਹ । ”” 
-ਸਵ ੩, ੫:੨ (1393) 
ਹੋਰ ਰੂਪ: 
ਭਾਖਹਿ - 
“ਇਕਿ ਆਖਿ ਆਖਹਿ ਸਬਦੁ ਭਾਖਹਿ ਅਰਧ ਉਰਧ ਦਿਨੁ ਰਾਤਿ। ” (ਉਚਾਰੇ 


-ਸਾਰ ੪, ਵਾਰ ੬ਸ, ੧, ੨੨ (1239) 


-ਰਾਮ ੧, ਸਿਗੋ ੪੯:੧ (943) 


ਭਾਖੰਤੁ - 
“ਸਚੁ ਤੀਰਥੁ ਸਚੁ ਇਸਨਾਨੁ ਅਰੁ ਭੋਜਨੁ ਭਾਉ ਸਚੁ ਸਦਾ ਸਚੁ ਭਾਖੰਤੁ ਸੋਹੈ । ”” 


-ਸਵ ੨, ੯੧ (1392) 


-ਗਉ ਕਬ, ੩੩, ੩:੧ (329) 





3283 


ਭਾਖਿਓ - 
“ਕਹੁ ਨਾਨਕ ਨਿਜ ਮਤੁ ਸਾਧਨ ਕਉ ਭਾਖਿਓ ਤੋਹਿ ਪੁਕਾਰਿ। (ਕਹਿ ਦਿੱਤਾ ਹੈ) 
-ਸੋਰ ੯, ੮, ੨੨ (633) 
(2) ਖਾ, ਮੁਕਾ 
“ਭਾਖਿ ਲੇ ਪੰਚੈ ਹੋਇ ਸਬੂਰੀ। ”” 
੍‌੍ -ਭੈਰ ਕਬ, ੪, ੨:੨ (1158) 
-<<= (1) ਕਥਨ ਕਰਨ ਲਗਿਆਂ, ਆਖਦਿਆਂ 
“ਸਾਚਾ ਸਾਹਿਬ ਸਾਚੁ ਨਾਇ ਭਾਖਿਆ ਭਾਉ ਅਪਾਰੁ । ” 
-ਜੰਪੁ ੧, ੪੧ (2) 
(2) ਬਾਣੀ, ਉਪਦੇਸ਼ 
“ਭਉਰੁ ਉਸਤਾਦੁ ਨਿਤ ਭਾਖਿਆ ਬੋਲੇ ਕਿਉ ਬੂਝੈ ਜਾਨਹ ਬੁਝਾਈ। ” 
-ਸਿਰੀ ੧, ੨੭, ੨੨ (24) 
(3) ਬੋਲੀ, ਭਾਸ਼ਾ 
“ਖਤ੍ੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ। ”” 
-ਧਨਾ ੧, ੮, ੩:੧ (663) 
(4) ਆਖਿਆ, ਉਚਾਰਿਆ, ਕਥਨ ਕੀਤਾ 
“ਹਰਿ ਚਰਣ ਲਾਗਾ ਭੂਮੁ ਭਉ ਭਾਗਾ ਹਰਿ ਨਾਮੁ ਰਸਨਾ ਭਾਖਿਆ। ” 
-ਰਾਮ ੫. ਛੰਤ ੩, ੨੪ (925) 
(5) ਖਾਧਾ, ਸੇਵਨ ਕੀਤਾ 
“ਸਾਚੈ ਬੈਸਣੁ ਉਠਣਾ ਸਚੁ ਭੋਜਨੁ ਭਾਖਿਆ। ” 
-ਮਾਰੂ ੧, ਅਸ ੪, ੫:੧ (1011) 
ਉਚਾਰੇ/ਬੋਲੇ/ਕਥਨ ਕੀਤੇ ਹੋਏ 
“ਤਿਤੁ ਫਲ ਰਤਨ ਲਗਹਿ ਮੁਖਿ ਭਾਖਿਤ ਹਿਰਦੈ ਰਿਦੈ ਨਿਹਾਲੂ। ”” 
-ਮਾਝ ੧, ਵਾਰ ੨੦ਸ, ੧, ੨੧੨ (147) 
ਆਖੀ, ਕਹੀ 
“ਸਚੁ ਗੁਰ ਕੀ ਸਾਖੀ ਅੰਮ੍ਰਿਤ ਭਾਖੀ ਤਿਤੁ ਮਨੁ ਮਾਨਿਆ ਮੇਰਾ। ” 
-ਧਨਾ ੧, ਛੰਤ ੧, ੪:੩ (688) 
“ਬਿਨੁ ਗੁਰ ਪੂਰੇ ਕਿਨੈ ਨ ਭਾਖੀ। ” (ਵਰਣਨ ਕੀਤੀ) 
- ਮਾਰੂ ੧, ਸੋਲਾ ੪, ੧੩:੨ (1024) 


“ਜਾਂ ਕੈ ਘਰਿ ਈਸਰੁ ਬਾਵਲਾ ਜਗਤ ਗੁਰੂ ਤਤ ਸਾਰਖਾ ਗਿਆਨੁ ਭਾਖੀਲੇ। ” 
-ਮਲਾ ਨਾਮ, ੧, ੨੨ (1292) 


“ਹਉਮੈ ਰੋਗੁ ਗਵਾਈਐ ਸਬਦਿ ਸਚੈ ਸਚੁ ਭਾਖੁ । ” 
-ਸਿਰੀ ੧, ਅਸ ੧੩, ੮:੩ (62) 


“ਸੰਸਾਰ ਸਾਗਰ ਮਹਿ ਜਲਨਿ ਨ ਦੀਨੇ ਕਿਨੈ ਨ ਦੁਤਰੁ ਭਾਖੇ। ? 





3284 


-ਧਨਾ ੫. ੨੬, ੧੨ (677) 
(2) ਬੋਲੀ, ਪ੍ਰੇਰਨਾ, ਕਾਮਨਾ 
“ਭਿੰਨ ਭਿੰਨ ਹੋਇ ਭਾਵ ਦਿਖਾਵਹਿ ਸਭ ਨਿਰਾਰੀ ਭਾਖੇ । ”” 

-ਰਾਮ ੫, ੭, ੩੩ (884) 


“ਪ੍ਰਭ ਭਾਵੈ ਤਾ ਹਰਿ ਗੁਣ ਭਾਖੈ। ” 
-ਗਉ ੫. ਸੁਖ ੧੧, ੨੪ (277) 


“ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ। ” 
-ਜਪੁ ੧, ੨੯੩ (7) 
(2) ਕਿਸਮਤ, ਲੇਖ 
“ਹਰਿ ਜਨ ਕੇ ਵਡ ਭਾਗ ਵਡੇਰੇ ਜਿਨ ਹਰਿ ਹਰਿ ਸਰਧਾ ਹਰਿ ਪਿਆਸ। ” 
-ਗੂਜ ੪, ਸੋਦ ੪, ੨:੧ (10) 
(3) ਧਨ ਪਦਾਰਥ (ਦਰਪਣ) 
“ਰਾਜ ਨ ਭਾਗ ਨ ਹੁਕਮ ਨ ਸਾਦਨ। ”” 
- ਆਸਾ ੫. ੧੪੩, ੨੯੧ (406) 
(ਨਿਰਣੈ ਪਾਠ ਹੀ “ਰਾਜਨ ਭਾਗਨ ਹੁਕਮਨ ਸਾਦਨ” ਕਰਦਾ ਹੈ) 


€) 


ਭੱਗ, ਇਕ ਨਸ਼ਾ 
“ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ। ” 

-ਸਲੋ ਕਬ, ੨੩੩੦੧ (1377) 
ਭਾਗਉ - 
(1) ਮੈਂ ਭਜਦਾ ਹਾਂ 
“ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ। ” 

-ਗਉ ੯, ੧, ੧":੨ (219) 

(2) ਭਾਗ ਹਨ, ਕਿਸਮਤ ਹੈ, ਲੇਖ ਹਨ 
“ਸਰਣਿ ਸੁਹਾਗਨਿ ਆਇਆ ਜਿਸੁ ਮਸਤਕਿ ਭਾਗਉ । ” 
-ਬਿਲਾ ੫, ੩੨, ੪:੧ (808) 


ਭਾਗਉਤੁ ---- ਭਗਵਤ (ਹਰੀ)/ਪ੍ਰਭੂ ਸਬੰਧੀ 
“ਭਗਤਿ ਭਾਗਉਤੁ ਲਿਖੀਐ ਤਿਹ ਊਪਰੇ ਪੂਜੀਐ ਕਰਿ ਨਮਸਕਾਰ । ” 
-ਮਲਾ ਰਵਿ, ੧, ੨:੨ (1293) 


“ਗੁਣ ਗਾਇ ਜੀਵਹ ਹਰਿ ਅਮਿਉ ਪੀਵਹ ਜਨਮ ਮਰਣਾ ਭਾਗਏ। ” 
-ਕਾਨ ੫. ਛੰਤ ੧, ੨:੩ (1312) 


“ਵਡੀ ਕੋਮ ਵਸਿ ਭਾਗਹਿ ਨਾਹੀ ਮੁਹਕਮ ਫਉਜ ਹਠਲੀ ਰੇ। ” 
-ਆਸਾ ੫, ੧੩੨, ੨੯੧ (404) 





3285 


ਭਾਗਹੀਣ ---- ਕਿਸਮਤ ਵਿਹੂਣੇ, ਭਾਗ ਵਿਹੂਣੇ, ਬਦਕਿਸਮਤ, ਅਭਾਗੇ 
“ਜਿਨ ਹਰਿ ਹਰਿ ਹਰਿ ਰਸੁ ਨਾਮੁ ਨ ਪਾਇਆ ਤੇ ਭਾਗਹੀਣ ਜਮ ਪਾਸਿ। ” 
-ਗੂਜ ੪, ਸੋਦ ੪, ੩:੧ (10) 
ਹੋਰ ਰੂਪ: 
ਭਾਗਹੀਨ - 
“ਭਾਗਹੀਨ ਭੂਮਿ ਚੋਟਾ ਖਾਵਹਿ। ? (ਭਾਗਾਂ ਤੋ” ਬਿਨਾਂ) 
-ਮਾਝ ੪, ੪, ੩੨ (95) 


-ਗਉ ੫, ੧੦੦, ੧":੧ (185) 


“ਭਾਗਠੜੇ ਹਰਿ ਸੰਤ ਤੁਮਾਰੇ ਜਿਨ ਘਰਿ ਧਨੁ ਹਰਿ ਨਾਮਾ। ” 
-ਸੂਹੀ ੫, ੫੪, ੧:੧ (748) 
ਭਾਗਾਂ ਵਾਲਿਆਂ ਭਾਵ ਸ਼ਾਹੂਕਾਰਾਂ ਦੇ 
“ਭਾਗਠਿ ਗ੍ਰਿਹਿ ਪੜੈ ਨਿਤ ਪੋਥੀ। ”” 
-ਰਾਮ ੫, ੧੭, ੩:੨ (888) 
ਹੋਰ ਰੂਪ: 
ਭਾਗਠੁ - 
“ਆਪਣ ਲੀਆ ਜੇ ਮਿਲੈ ਤਾਂ ਸਭੁ ਕੋ ਭਾਗਠੁ ਹੋਇ। ” (ਧੰਨਵਾਨ, ਸ਼ਾਹੂਕਾਰ) 
-ਗਉ ੧, ੧੮, ੩:੧ (157) 
“ਸੋ ਢਾਢੀ ਭਾਗਠੁ ਜਿਸੁ ਸਚਾ ਦੁਆਰ ਬਾਰੁ। (ਭਾਗਾਂ ਵਾਲਾ) 
-ਰਾਮ ੫, ਵਾਰ ੧੧:੪ (962) 
ਭਾਗਣਹ ---- ਭਾਗਾਂ ਨਾਲ 
“ਭਾਵਨੀ ਸਾਧ ਸੰਗੇਣ ਲਭੰਤੰ ਬਡ ਭਾਗਣਹ । ”” 
-ਗਾਥਾ ੫. ੯੧ (1360) 


“ਸਾਈ ਸੋਹਾਗਣਿ ਸਾਈ ਭਾਗਣਿ ਜੈ ਪਿਰਿ ਕਿਰਪਾ ਧਾਰੀ। ” 
-ਰਾਮ ੫. ਵਾਰ ੬ਸ, ੫, ੧:੮ (959) 
(ਚੰਗੇ) ਭਾਗ/(ਚੰਗੇ) ਲੇਖ ਹਨ (ਚੰਗੀ) ਕਿਸਮਤ ਹੈ 
“ਇਹ ਬਿਧਿ ਤਿਸਹਿ ਪਰਾਪਤੇ ਜਾ ਕੈ ਮਸਤਕਿ ਭਾਗਨਾ। ”” 
-ਮਾਰੂ ੫, ਅਸ ੪, ੭:੧ (1018) 


-<-- ਖੁਸ਼ ਨਸੀਬੀ/ਚੰਗੇ ਭਾਗ ਜਿਸ ਦਾ ਗਹਿਣਾ ਹਨ 
“ਭਾਗਮਣੀ ਸੋਹਾਗਣਿ ਮੇਰੇ ਪਿਆਰੇ ਨਾਨਕ ਹਰਿ ਉਰਿਧਾਰੇ । ” 
- ਆਸਾਂ ੪, ਛੰਤ ੨੧, ੨:੪ (252) 


ਭਾਗਵਤੁ ---- ਹਰੀ ਦੇ ਗੁਣ, ਬਿਆਸ ਰਿਸ਼ੀ ਲਿਖਤ ਇਕ ਪੁਰਾਣ ਜਿਸ ਵਿਚ ਪ੍ਰਭੂ ਦੀ ਸਿਫਤ ਹੈ 





3286 


“ਜਾ ਕੈ ਭਾਗਵਤੁ ਲੇਖੀਐ ਅਵਰੁ ਨਹੀ ਪੇਖੀਐ ਤਾਸ ਕੀ ਜਾਤਿ ਅਛੋਪ ਛੀਪਾ। ”” 
-ਮਲਾ ਰਵਿ, ੨, ੧੧ (1293) 


ਭਾਗਵੰਤੁ ---- ਚੰਗੇ ਭਾਗਾਂ ਵਾਲਾ, ਖੁਸ਼ ਕਿਸਮਤ 
“ਆਸ ਪਿਆਸ ਰਮਣ ਹਰਿ ਕੀਰਤਨ ਏਹੁ ਪਦਾਰਥੁ ਭਾਗਵੰਤੁ ਲਹੈ । ” 
-ਧਨਾ ੫, ੫੪, ੧੨ (683) 


(1) ਚੰਗੀ ਕਿਸਮਤ, ਚੰਗੇ ਲੇਖ, ਖੁਸ਼ਨਸੀਬੀ 
“ਬਿਨੁ ਭਾਗਾ ਸਤਿਗੁਰੁ ਨਾ ਮਿਲੈ ਘਰਿ ਬੈਠਿਆ ਨਿਕਟਿ ਨਿਤ ਪਾਸਿ। ”” 
-ਸਿਰੀ ੪, ੬੭, ੩੧ (40) 
“ਪੂਰਨ ਜਾ ਕੇ ਭਾਗਾ। ” (ਭਾਗ, ਕਿਸਮਤ, ਲੇਖ) 
-ਸੋਰ ੫, ੭੨, ੧:੪ (627) 
ਹੋਰ ਰੂਪ: 
ਭਾਗਾਂ - 
“ਹਰਿ ਨਾਂਵੈ ਨੋ ਸਭ ਕੋ ਪਰਤਾਪਦਾ ਵਿਣੁ ਭਾਗਾਂ ਪਾਇਆ ਨ ਜਾਇ। ” (ਚੰਗੀ 
ਕਿਸਮਤ) 
-ਮਲਾ ੩, ਅਸ ੨, ੮੧ (1277) 
(2) ਭਜ ਗਿਆ, ਨਸ ਗਿਆ 
“ਦੂਖੁ ਦਰਦੁ ਭ੍ਰਮੁ ਤਾ ਕਾ ਭਾਗਾ। ” (ਭਾਵ ਦੂਰ ਹੋਇਆ) 
-ਗਉ ੫. ੧੪੩, ੧:੨ (194) 
“ਤਾ ਜਮ ਕਾ ਮਾਰਗੁ ਭਾਗਾ। ” (ਭਾਵ ਛੁੱਟ ਗਿਆ) 
-ਸੋਰ ੧, ੧੨, ੩੨ (599) 


(1) ਭਾਗਾਂ ਨਾਲ, ਕਿਸਮਤ ਨਾਲ 
“ਵਡੇ ਭਾਗਿ ਸਤਸੰਗਤਿ ਪਾਈ ਹਰਿ ਪਾਇਆ ਸਹਜਿ ਅਨੰਦੁ । ? 
-ਸਿਰੀ ੩, ੪੧, ੨:੩ (29) 


ਹੋਰ ਰੂਪ: 

ਭਾਗਿਆ - 

“ਨਾਨਕ ਬਡ ਭਾਗਿਆ ਮੇਰੇ ਮਨਾ। ” (ਭਾਗਾਂ ਵਾਲਾ, ਚੰਗੀ ਕਿਸਮਤ ਵਾਲਾ) 
-ਆਸਾ ੫. ੧੬੧, ੧":੬ (410) 


ਭਾਗੀ - 
“ਹਰਿ ਪਾਈਐ ਭਾਗੀ ਸੁਣਿ ਬੈਰਾਗੀ ਚਰਣ ਪ੍ਰਭੂ ਗਹਿ ਰਹੀਐ। ”” (ਭਾਗਾਂ ਨਾਲ) 
-ਸੂਹੀ ੫, ਛੰਤ ੧, ੨:੪ (777) 
(2) ਭਜ, ਨਸ, ਦੌੜ 
“ਜਮ ਡੰਡਾ ਗਲਿ ਸੰਗਲੂ ਪੜਿਆ ਭਾਗਿ ਗਏ ਸੇ ਪੰਚ ਜਨਾ। ”” 
-ਗਉਂ ੧, ੧੪, ੩:੨ (155) 
ਹੋਰ ਰੂਪ: 
ਭਾਗਿਓ - 
“ਕਹਾ ਹੋਤ ਅਬ ਕੈ ਪਛੁਤਾਏ ਛੂਟਤ ਨਾਹਿਨ ਭਾਗਿਓ। ” (ਭਜਨ ਨਾਲ, ਭਜ ਕੇ) 
-ਮਾਰੂ ੯, ੩, ੧:੨ (1008) 





3287 


ਭਾਗਿਆ - 
“ਭਰਮੁ ਗਇਆ ਭਉ ਭਾਗਿਆ ਹਰਿ ਚਰਣੀ ਚਿਤੁ ਲਾਇ। ” (ਨਸ ਗਿਆ ਭਾਵ 
ਦੂਰ ਹੋਇਆ) 
-ਸਿਰੀ ੩, ਅਸ ੨੨, ੨੧ (67) 

ਭਾਗੀ - 
“ਦੂਖੁ ਦਰਦੁ ਭ੍ਰਮੁ ਤਾ ਕਾ ਭਾਗੀ। ” (ਨਸ ਗਿਆ ਭਾਵ ਮਿਟ ਗਿਆ) 

-ਗਉ ੫, ੧੦੨, ੧":੨ (186) 
(3) ਹਿੱਸੇ, ਭਾਗ 
“ਆਗੈ ਦਯੁ ਪਾਛੇ ਨਾਰਾਇਣ। ” 
“ਮਧਿ ਭਾਗਿ ਹਰਿ ਪ੍ਰੇਮ ਰਸਾਇਣ। ” 

-ਭੈਰ ੫, ੭, ੧:੧;੨ (1137) 


“ਕੇਵਲ ਰਾਮ ਭਗਤਿ ਨਿਜ ਭਾਗੀ। ” (ਹਿਸੇ ਆਈ) 
-ਗਉ ਕਬ, ੧੯, ੩:੨ (327) 
ਭਾਗਾਂ ਵਾਲੇ 
“ਪਤਿਤਪਾਵਨੁ ਨਾਮੁ ਨਰਹਰਿ ਮੰਦ ਭਾਗੀਆਂ ਨਹੀ ਭਾਇਓ। ” 
-ਮਾਲੀ ੪, ੩, ੩੧ (985) 


ਭਜ ਜਾਏ ਭਾਵ ਦੂਰ ਹੋਏ 


“ਜਿਸ ਕੈ ਡਰਿ ਭੈ ਭਾਗੀਐ ਅੰਮ੍ਰਿਤੁ ਤਾ ਕੋ ਨਾਉ।” 
-ਮਾਰੂ ੧, ਅਸ ੩, ੧੨ (1010) 


ਉਤਮ ਭਾਗ, ਚੰਗੇ ਲੇਖ 
“ਤਿਸਹਿ ਪਰਾਪਤਿ ਹਰਿ ਹਰਿ ਨਾਮਾ ਜਿਸੁ ਮਸਤਕਿ ਭਾਗੀਠਾ ਜੀਉ। ”” 
-ਮਾਝ ੫, ੨੨, ੩:੩ (101) 


ਭਗੀਰਥ ਨੇ, ਇਕ ਸੂਰਜਵੰਸ਼ੀ ਰਾਜਾ ਜਿਸਨੇ ਘੋਰ ਤਪਸਿਆ ਉਪਰੰਤ ਗੰਗਾ ਨੂੰ ਪ੍ਰਿਥਵੀ 
ਤੇ ਲਿਆਂਦਾ। 
“ਜਾਹਰਨਵੀ ਤਪੈ ਭਾਗੀਰਥਿ ਆਣੀ ਕੇਦਾਰੁ ਥਾਪਿਓ ਮਹਸਾਈ। ”” 

-ਮਲਾ ੪, ੨, ੨੨੧ (1263) 


(1) ਚੰਗੇ ਲੇਖ, ਚੰਗੀ ਕਿਸਮਤ 
“ਤਿਸਹਿ ਪਰਾਪਤਿ ਰਤਨੁ ਹੋਇ ਜਿਸੁ ਮਸਤਕਿ ਹੋਵੈ ਭਾਗੁ । ” 
-ਸਿਰੀ ੫, ੭੮, ੩੩ (45) 

(2) ਨਸ ਜਾਣਾ ਭਾਵ ਦੂਰ ਹੋਣਾ 
“ਹਰਿ ਜਪਿ ਨਾਮੁ ਧਿਆਇ ਤੂ ਜਮੁ ਡਰਪੈ ਦੁਖ ਭਾਗੁ । ” 

-ਸਿਰੀ ੧, ਅਸ ੮, ੧:੨ (57) 
(3) ਹਿੱਸਾ 
“ਹਰਿ ਭਗਤਿ ਸੁਹਾਵੀ ਕਰਮਿਰਿ ਭਾਗੁ। (ਸੋਹਣੀ ਭਗਤੀ ਦਾ ਹਿੱਸਾ ਬਖਸ਼ਿਸ਼ 
ਦੁਆਰਾ ਮਿਲਦਾ ਹੈ) 





3288 


-ਬਸੰ ੧, ੭, ੩:੪ (1170) 


“ਹਉ ਮਨੁ ਤਨੁ ਦੇਵਉ ਕਾਟਿ ਗੁਰੂ ਕਉ ਮੇਰਾ ਭੂਮ ਭਉ ਗੁਰ ਬਚਨੀ ਭਾਗੇ। ” 

-ਗਉਂ ੪, ੬੨, ੨:੨ (172) 
ਭਾਗੈ - 
(1) ਭਾਗ ਦਾ, ਕਿਸਮਤ ਦੇ 
““ਪੂਰੈ ਭਾਗਿ ਸਤਗੁਰੁ ਮਿਲੈ ਜਾ ਭਾਗੈ ਕਾ ਉਦਉ ਹੋਇ। ” 

-ਸਿਰੀ ੩, ੪੬, ੩੧ (31) 
(2) ਨਸ ਜਾਏ, ਦੂਰ ਹੋਏ 
“ਸਤਿਗੁਰੁ ਮਿਲੈ ਤ ਦੁਬਿਧਾ ਭਾਗੈ । ”” 

-ਗਉ ੧, ੯, ੨:੧ (153) 


(1) ਚੰਗੇ ਲੇਖ 
“ਹਰਿ ਵਰੁ ਸੋਹਾਗੋ ਮਸਤਕਿ ਭਾਗੋ ਸਚੈ ਸਬਦਿ ਸੁਹਾਏ । ”” 
-ਵਡ ੩. ਛੰਤ ੧, ੪:੫ (568) 
(2) ਭਜਾਂ, ਨਸ ਕੇ ਜਾਵਾਂ 
“ਸਬਦਿ ਮਰੈ ਤਾ ਮਾਰਿ ਮਰੁ ਭਾਗੋ ਕਿਸੁ ਪਹਿ ਜਾਉ। ? 
-ਮਾਰੂ ੧, ਅਸ ੩, ੧:੧ (1010) 


-ਬਸੰ ਕਬ, ੬, ੩:੪ (1195) 
ਭਜੋ, ਸਿਮਰੋ, ਜਪੋ 
“ਊਡਿ ਜਾਇਗੋ ਧੂਮੁ ਬਾਦਰੋ ਇਕੁ ਭਾਜਹੁ ਰਾਮੁ ਸਨੇਹੀ। ” 
-ਸੋਰ ੫, ੪, ੧੨ (609) 


(1) ਭਜਨਾ, ਨਸਨਾ 
“ਪ੍ਰਗਟ ਕੀਨੇ ਪ੍ਰਭ ਕਰਨੇਹਾਰੇ ਨਾਸਨ ਭਾਜਨ ਥਾਕੇ । ” 
-ਧਨਾ ੫, ੨੮, ੨੧ (678) 
(2) ਭਾਂਡੇ, ਬਰਤਨ 
“ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈ ਬਹੁ ਨਾਨਾ ਰੇ। ? 
-ਮਾਲੀ ਨਾਮ, ੩, ੧:੧ (988) 


““ਜੂਐ ਜਨਮੁ ਨ ਹਾਰਹੁ ਅਪਣਾ ਭਾਜਿ ਪੜਹੁ ਤੁਮ ਹਰਿ ਸਰਣਾ। ” 
-ਆਸਾ ੧, ਪਟੀ ੧੪੨ (433) 


-<=- ਨਸ ਜਾਣਾ, ਭਜ ਜਾਣਾ 
“ਨਾਹੀ ਦੇਖਿ ਨ ਭਾਜੀਐ ਪਰਮ ਸਿਆਨਪ ਏਹ। ” 
-ਗਉ ਕਬ, ਬਾਅ ੧੧:੨ (340) 





3289 


“ਰੇ ਮਨ ਮੇਰੇ ਤੂ ਗੋਵਿਦ ਭਾਜੁ। ” 
-ਭੈਰ ੫, ੧੪, ੧":੧ (1138) 


““ਰਣਿ ਰੂਤਉ ਭਾਜੈ ਨਹੀ ਸੂਰਉ ਥਾਰਉ ਨਾਉ। ” 
੍‌੍ ੍‌੍ -ਗਉ ਕਬ, ਬਾਅ ੩੪:੨ (342) 
“ਅਨਹਦ ਵਾਜੈ ਭੂਮੁ ਭਉ ਭਾਜੈ। ”” 
੍‌ (ਨਸੇ) 
-ਮਾਰੂ ੧, ਸੋਲਾ ੧੩, ੧੦:੧ (1034) 


-ਸਵ ੪, ਨਲ ੧੨੪੧ (1400) 


“-ਡਭਾਠੀ ਗਗਨੁ ਸਿੰਕਿਆ ਅਰੁ ਚੁੰਕਿਆ ਕਨਕ ਕਲਸ ਇਕੁ ਪਾਇਆ। ”? 
-ਸਿਰੀ ਕਬ, ੩, ੨:੧ (92) 
“ਉਹੀ ਭਾਠੀ ਓਹੀ ਪੋਚਾ ਉਹੀ ਪਿਆਰੇ ਉਹੀ ਰੁਚਾ। ”” 
_____-ਗਉ ੫, ੧੫੭”, ੨:੧ (214) 
ਭੰਡ, ਭੈੜੇ ਪੁਰਸ਼, ਨਿਰਲਜ ਗਲ ਕਹਿਣ ਵਾਲਾ 
““ਸਿਮਰਹਿ ਨਾਹੀ ਜੋਨਿ ਦੁਖ ਨਿਰਲਜੇ ਭਾਂਡ । ”” 
-ਬਿਲਾ ੫, ੫੮, ੨:੨ (815) 


(ਗੁਰੂ ਗ੍ਰੰਥ ਕੋਸ਼ “ਮਸਖਰਾ” ਕਰਦਾ ਹੈ) 


ਭਾਂਡਸਾਲ ---- ਸੌਦੇ ਵਾਲੇ ਭਾਂਡੇ ਰੱਖਣ ਦੀ ਥਾਂ, ਗੁਦਾਮ 
“ਸੁਰਤਿ ਸੋਚ ਕਰਿ ਭਾਂਡਸਾਲ ਤਿਸੁ ਵਿਚਿ ਤਿਸ ਨੋ ਰਖੁ।”” 
-ਸੋਰ ੧, ੨, ੨:੨ (595) 


-ਗਉ ੩, ੨੩, ੪:੧ (158) 


“ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਂਲਿ। ” (ਬਰਤਨ) 
-ਜਪੁ ੧, ੩੮:੪ (8) 


(1) ਬਰਤਨ, ਵੇਖੋ “ਭਾਡਾ ” 
“ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ। ? (ਭਾਵ ਸਰੀਰ) 
-ਸੂਹੀ ੧, ੬, ੧:੧ (729) 
“-ਰਖਹਿ ਪੋਚਾਰਿ ਮਾਟੀ ਕਾ ਭਾਂਡਾ। ? (ਭਾਵ ਸਰੀਰ) 
-ਸੂਹੀ ੫, ੨੦, ੩੧੧ (741) 
“ਧੰਨੁ ਸੁ ਕਾਗਦੁ ਕਲਮ ਧੰਨੁ ਧਨੁ ਭਾਂਡਾ ਧਨੁ ਮਸੁ। ” (ਦਵਾਤ) 





3290 


-ਮਲਾ ੧, ਵਾਰ ੨੮ਸ, ੧, ੧੯੧ (1291) 
(2) ਭੰਡੀ ਹੋਈ/ਨਿੰਦੀ ਹੋਈ ਚੀਜ਼ 
“ਘਿਅ ਪਟ ਭਾਂਡਾ ਕਹੈ ਨ ਕੋਇ। ”? 
-ਤਿਲੰ ੧, ੨, ੩:੧ (721) 


-ਸੋਰ ੧, ੬, ੫:੧ (597) 


-ਗਉ ੩, ੨੩, ੪:੨ (158) 
“ਲਾਲੁ ਜਵੇਹਰ ਨਾਮੁ ਪ੍ਰਗਾਸਿਆ ਭਾਂਡੈ ਭਾਉ ਪਵੈ ਤਿਤੁ ਅਈਆ। ”” (ਭਾਵ ਮਨ) 
-ਬਿਲਾ ੪, ਅਸ ੩, ੨੨ (834) 


“ਜੋ ਤਿਸੁ ਭਾਣਾ ਸੋ ਥੀਐ ਅਵਰੁ ਨ ਕਰਣਾ ਜਾਇ। ”? 
-ਸਿਰੀ ੧, ੧੧, ੩:੩ (18) 
“ਨਾਮੁ ਤੇਰਾ ਹੈ ਸਾਚਾ ਸਦਾ ਮੈ ਮਨਿ ਭਾਣਾ। ”? 
-ਵਡ ੧, ਛੰਤ ੨, ੨:੧ (566) 
(2) ਹੁਕਮ 
“ਸਤਗੁਰ ਕਾ ਭਾਣਾ ਮੰਨਿ ਲਈ ਵਿਚਹੁ ਆਪੁ ਗਵਾਇ। ” 
-ਸਿਰੀ ੩, ੫੪, ੧੨ (34) 


“ਵਰਤੈ ਸਭ ਕਿਛੁ ਤੇਰਾ ਭਾਣਾ। ”” 


-ਮਾਝ ੫, ੧੪, ੩:੨ (98) 
(3) ਮਰਜ਼ੀ 
“ਯਾਰ ਵੇ ਪਿਰੁ ਆਪਣ ਭਾਣਾ ਕਿਛੁ ਨੀਸੀ ਛੰਦਾ। ” 
-ਜੈਤ ੫. ਛੰਤ ੧, ੩:੧ (703) 


-ਆਸਾ ੫, ੧੦੧, ੪:੨ (396) 


-ਮਾਝ ੧, ਵਾਰ ੧੧:੬ (143) 


“ਹਰਿ ਹਰਿ ਕਥਾ ਮੇਰੈ ਮਨਿ ਭਾਣੀ। ”” (ਚੰਗੀ ਲਗੀ) 
-ਮਾਝ ੪, ੪, ੨੨ (95) 
ਭਾਣੀਆ - 





3291 


“ਨਾਨਕ ਜੋ ਪ੍ਰਭ ਭਾਣੀਆ ਮਰਉ ਵਿਚਾਰੀ ਸੂਲਿ। ” (ਚੰਗਾ ਲਗਾ) 
-ਗੂਜ ੫, ਵਾਰ ੬ਸ, ੫, ੨੨ (519) 
ਭਾਣੀਆ ---- (1) ਚੰਗਾ ਲਗਾ, ਵੇਖੋ ਭਾਣਿਆ 
(2) ਮਰਜ਼ੀ ਅਨੁਸਾਰ 
“ਸਿਦਕੁ ਸਬੂਰੀ ਸੰਤੁ ਨ ਮਿਲਿਓ ਵਤੈ ਆਪਣ ਭਾਣੀਆ। ” (ਮਰਜ਼ੀ ਅਨੁਸਾਰ) 
-ਮਾਰੂ ੫. ਅਸ ੮, ੬:੩ (1020) 


-ਆਸਾਂ ੧, ਅਸ ੧੬, ੫:੧ (420) 


“ਕਲਿ ਵਿਚਿ ਧੂ ਅੰਧਾਰੁ ਸਾ ਚੜਿਆ ਰੈ ਭਾਣੁ । ” 


-ਰਾਮ ਬਸ, ਵਾਰ ੬:੮ (968) 


(1) ਚੰਗਾ ਲਗਣ ਦੇ, ਹੁਕਮ ਦੇ 
“ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ। ” 
-ਜਪੁ ੧, ੬:੧ (2) 


-ਮਾਝ ੩, ਅਸ ੧੬, ੭:੩ (119) 


ਅੰਮ੍ਰਿਤੁ ਹੈ ਸਹਜੇ ਪਾਂਵੈ ਕੋਇ। ” 
-ਸਿਰੀ ੩, ੪੬, ੪:੧ (31) 


“ਬੰਦਿ ਖਲਾਸੀ ਭਾਣੈ ਹੋਇ। ” (ਹੁਕਮ ਅਨੁਸਾਰ) 
-ਜਪੁ ੧, ੨੫:੧੦ (5) 


(1) ਹੁਕਮ ਅਨੁਸਾਰ, ਵੇਖੋ ਭਾਣੇ (2) 
(2) ਚੰਗਾ ਲਗਣਾ, ਵੇਖੋ “ਭਾਣੇ (1) 
(3) ਵਾਸਤੇ, ਲਈ 
“ਸੁਖੀ ਏ ਕਉ ਪੇਖੈ ਸਭ ਸੁਖੀਆ ਰੋਗੀ ਕੈ ਭਾਣੈ ਸਭ ਰੋਗੀ। ” 
-ਸੋਰ ੫, ੬, ੧:੧ (610) 
(4) ਮਰਜ਼ੀ, ਇਛਾ 
“ਸਤਿਗੁਰਿ ਭਾਣੈ ਆਪਣੈ ਬਹਿ ਪਰਵਾਰੁ ਸਦਾਇਆ। ”? 
-ਰਾਮ ਸੁੰਦ, ਸਦ ੪:੧ (923) 
“ਭਾਣੈ ਚਲੈ ਆਪਣੈ ਬਹੁਤੀ ਲਹੈ ਸਜਇ। ”” 
-ਰਾਮ ੩, ਵਾਰ ੭ਸ, ੩, ੧੧੨ (949) 





3292, 


-ਗਉ ੫. ਬਾਅ ੫:੨ (251) 


“ਜਤਨ ਭਾਂਤਨ ਤਪਨ ਭੂਮਨ ਅਨਿਕ ਕਥਨ ਕਥਤੇ ਨਹੀ ਥਾਹ ਪਾਈ ਠਾਉ। ” 
-ਕਾਨ ੫. ੩੯, ੨੯੧ (1306) 


“ਭਾਤਿ ਭਾਤਿ ਬਨ ਬਨ ਅਵਗਾਹੇ । ”” 

-ਮਾਝ ੫, ੧੨, ੧੨ (98) 
“ਨਿਤ ਸਉਦਾ ਸੂਦੁ ਕੀਚੈ ਬਹੁ ਭਾਤਿ ਕਰਿ ਮਾਇਆ ਕੈ ਤਾਈ। ” 

-ਗਉ ੪, ੪੮, ੩:੧ (166) 
ਹੋਰ ਰੂਪ: 
ਭਾਂਤਿ - 
“ਸੇਵਾ ਕਰਉ ਦਾਸ ਦਾਸਨ ਕੀ ਅਨਿਕ ਭਾਂਤਿ ਤਿਸੁ ਕਰਉ ਨਿਹੋਰਾ। ” (ਪ੍ਰਕਾਰ) 

-ਗਉ ੫, ੧੨੧", ੧:੧ (204) 

“ਤੂ ਹਰਿ ਬੇਅੰਤੁ ਤੂ ਹਰਿ ਬੇਅੰਤੁ ਤੂ ਹਰਿ ਸੁਆਮੀ ਤੂ ਆਪੇ ਹੀ ਜਾਨਹਿ ਅਪਨੀ 
ਭਾਂਤਿ। ” (ਤਰੀਕੇ, ਢੰਗ) 

-ਸਾਰ ੫, ੮, ੧:੨ (1200) 
(1) ਪੁਕਾਰ, ਤਰੀਕੇ, ਢੰਗ, ਵੇਖੋ “ਭਾਤਿ ” 
(2) ਵਾਂਗ 
“ਪੂਛਉ ਪੂਛਉ ਦੀਨ ਭਾਂਤਿ ਕਰਿ ਕੋਊ ਕਹੈ ਪ੍ਰਿਅ ਦੇਸਾਂਗਿਓ। ” 

-ਸਾਰ ੫. ੫. ੨੧ (1204) 
(3) ਭਾਉਂਦਾ, ਚੰਗਾ ਲਗਦਾ 
“ਆਆਨਦਾ ਸੁਖ ਸਹਜ ਮੂਰਤਿ ਤਿਸੁ ਆਨ ਨਾਹੀ ਭਾਂਤਿ। ” 

-ਕਾਨ ੫, ੧੫, ੧੧੧ (1301) 

(4) ਵਖ ਵਖ ਤਰ੍ਹਾਂ ਦੀ ਰਚਨਾ 
“ਆਪੇ ਭਾਂਤਿ ਬਣਾਏ ਬਹੁ ਰੰਗੀ ਸਿਸਟਿ ਉਪਾਇ ਪ੍ਰਭਿ ਖੇਲੁ ਕੀਆ। ” 

-ਪੁਭਾ ੩, ੬, ੧:੧ (1334) 


ਪ੍ਰਕਾਰ, ਢੰਗ, ਤਰੀਕੇ 
“ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ। ” 
-ਜਪੁ ੧, ੨੭੧੧੯ (6) 


ਹੋਰ ਰੂਪ: 
ਭਾਂਤੀ - 
“ਆਪੇ ਰੂਪ ਕਹੇ ਬਹੁ ਭਾਂਤੀ ਨਾਨਕੁ ਬਪੁੜਾ ਏਵ ਕਹੈ । ” 
-ਆਸਾ ੧, ੫, ੪੨ (350) 





3293 


“ਪੁਤੀ ਭਾਤੀਈ ਜਾਵਾਈ ਸਕੀ ਅਗਹੁ ਪਿਛਹੁ ਟੋਲਿ ਡਿਠਾ ਲਾਹਿਓ ਨੁ ਸਭਨਾ ਕਾ 


-ਬਿਲਾ ੪, ਵਾਰ ੧0:੨ (853) 


“ਪੁਤ ਭਾਈ ਭਾਤੀਜੇ ਰੋਵਹਿ ਪ੍ਰੀਤਮ ਅਤਿ ਪਿਆਰੇ। ” 
-ਵਡ ੧, ਅਲਾ ੫. ੪:੪ (582) 


-ਆਸਾ ਕਬ, ੧੪, ੪੧ (479) 


“ਤਰਣ ਸਾਗਰ ਬੋਹਿਥ ਚਰਣ ਤੁਮਾਰੇ ਤੁਮ ਜਾਨਹੁ ਅਪੁਨੇ ਭਾਤੇ । ” 
-ਗਉ ੫. ੧੩੫”, ੨:੧ (209) 
“ਤੂ ਅਥਾਹੁ ਅਪਾਰੁ ਅਤਿ ਊਚਾ ਅਵਰੁ ਨ ਤੇਰੀ ਭਾਤੇ । ”(ਭਾਂਤ ਦਾ, ਵਰਗਾ) 
-ਸੂਹੀ ੩, ੪੮, ੩:੧ (747) 
(2) ਚੰਗੇ ਲਗੇ, ਭਾਏ 
“ਗੁਰ ਪੂਰੈ ਉਪਦੇਸਿਆ ਜੀਵਨ ਗਤਿ ਭਾਤੇ ਰਾਮ ਰਾਜੇ। ” 
-ਆਸਾ ੫. ਛੰਤ ੩, ੨੨ (454) 


“ਦੇਖੇ ਨਾਨਾ ਰੂਪ ਬਹੁ ਰੰਗਾ ਅਨ ਨਾਹੀ ਤੁਮ ਭਾਂਤੇ । ” 

-ਸਾਰ ੫, ੨੬, ੧੧ (1209) 
ਬਿਕਰਮੀ ਸੰਮਤ ਦਾ ਛੇਵਾਂ ਮਹੀਨਾ, ਵਰਗਾ ਰੁਤਾ ਦਾ ਦੂਜਾ ਮਹੀਨਾ 
“ਭਾਦਉ ਭਰਮਿ ਭੁਲੀ ਭਰਿ ਜੋਬਨਿ ਪਛੁਤਾਣੀ। ”” 

-ਤੁਖਾ ੧, ਬਾਰਾ ੧02੧ (1108) 


“ਰੁਤਿ ਬਰਸੁ ਸੁਹੇਲੀਆ ਸਾਵਣ ਭਾਦਵੇ ਆਨੰਦ ਜੀਉ। ” 
-ਰਾਮ ੫. ਰੁਤੀ ੪:੧ (928) 


“ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੁ । ” 


-ਮਾਝ ੫. ਬਾਰਾ ੭੧ (134) 


ਸੂਰਜ, ਪ੍ਰਕਾਸ਼ 
“ਨਿਸਿ ਬਾਸੁਰ ਏਕ ਸਮਾਨ ਧਿਆਨ ਸੁਨਾਮ ਸੁਨੇ ਸੁਤੁ ਭਾਨ ਡਰ੍ਹਉ। ” 
-ਸਵ ੪, ਨਲ ੧੧:੩ (1400) 


“ਸਗਲਿਆ ਕੀ ਹਉ ਬਹਿਨ ਭਾਨਜੀ ਜਿਨਹਿ ਬਰੀ ਤਿਸੁ ਚੇਰੀ। ” 
-ਆਸਾ ਕਬ, ੪, ੨੨ (476) 





3294 


“ਮਨਿ ਨਾਮੁ ਜਪਾਨਾ ਹਰਿ ਹਰਿ ਮਨਿ ਭਾਨਾ ਹਰਿ ਭਗਤ ਜਨਾ ਮਨਿ ਚਾਉ ਜੀਉ।” 
-ਆਸਾ ੪, ੧੩, ੧:੧ (447) 


-ਗਉ ਕਬ, ਬਾਅ ੩0:੨ (342) 


“ਤਤੁ ਬੀਚਾਰੁ ਡੰਡਾ ਕਰਿ ਰਾਖਿਓ ਜੁਗਤਿ ਨਾਮੁ ਮਨਿ ਭਾਨੀ। ” 

-ਗਉ ੫, ੧੩੨", ੪੪੨ (208) 
(2) ਭਾਉਂਦੇ ਚੰਗੇ ਲਗਦੇ 
“ਹਸਤਿ ਘੋੜੇ ਜੋੜੇ ਮਨਿ ਭਾਨੀ। ” 

-ਆਸਾ ੫, ੮੬, ੩੨ (392) 
(3) ਭਜ ਗਈ 
“ਤ੍ਰਿ੍‌ਕੁਟੀ ਫੋਰਿ ਭਰਮੁ ਭਉ ਭਾਗਾ ਲਜ ਭਾਨੀ ਮਟੁਕੀ ਮਾਟ। ? 

- ਮਾਲੀ ੪, ੬, ੩੨ (986) 


“ਕਹਿ ਕਬੀਰ ਮਨਿ ਭਇਆ ਪ੍ਰਗਾਸਾ ਓਂਦੈ ਭਾਨ ਜਬ ਚੀਨਾ। ” 
-ਗਉ ਕਬ, ਅਸ ੪੩, ੨:੨ (332) 


“ਜਿਨ ਤੂੰ ਜਾਤਾ ਜੋ ਤੁਧੁ ਮਨਿ ਭਾਨੇ। ” 
-ਮਾਝ ੫, ੨0, ੪੧੨ (100) 


ਹੋਰ ਰੂਪ: 

ਭਾਨੈ- 

“ਤੂ ਦਾਤਾ ਮਾਗਨ ਕਉ ਸਗਲੀ ਦਾਨੁ ਦੇਹਿ ਪ੍ਰਭ ਭਾਨੈ। ” (ਭਾਵੇ, ਹੁਕਮ ਅਨੁਸਾਰ) 
-ਸੋਰ ੫, ੧੮, ੨੧੨ (613) 


(2) ਭੰਨੇ, ਤੋੜੇ 
“ਨਾਰਾਇਣ ਦੰਤ ਭਾਨੇ ਡਾਇਣ। ”” 
-ਗੋਂਡ ੫, ੧੯, ੨:੪ (868) 
ਹੋਰ ਰੂਪ: 
ਭਾਨੈ- 
“ਸੋ ਕਿਉ ਬਿਸਰੈ ਜਿ ਘਾਲ ਨ ਭਾਨੈ । ” (ਭੰਨ੍ਹਦਾ ਭਾਵ ਨਿਹਫਲ ਨਹੀ ਕਰਦਾ) 
-ਗਉ ੫. ਸੁਖ ੨0, ੪:੧ (289) 


-ਮਾਝ ੧, ਵਾਰ ੧ਸ, ੧, ੨:੩ (137) 





3295 


“ਭਾਂਭੀਰੀ ਕੇ ਪਾਤ ਪਰਦੋ ਬਿਨੁ ਪੇਖੇ ਦੂਰਾਇਓ। ” 
-ਸੋਰ ੫, ੬੧, ੩:੨ (624) 


“ਦੇਵ ਪੁਰੀ ਮਹਿ ਗਯਉ ਆਪਿ ਪਰਮੇਸੂਰ ਭਾਯਉ । ”” 
-ਸਵ ੫, ਹਰਿ ੨੧੧ (1409) 


(1) ਪਦਾਰਥ, ਪਦਾਰਥਾਂ ਦਾ ਸਮੂਹ 
“ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ । ? 


-ਜਪੁ ੧, ੧:੩ (1) 
(2) ਢੇਰ 
“ਕਥਨੈ ਕਹਣਿ ਨ ਛੁਟੀਐ ਨਾ ਪੜਿ ਪੁਸਤਕ ਭਾਰ। ” 
-ਸਿਰੀ ੧, ਅਸ ੯, ੮:੧ (59) 
“ਜੈਸੇ ਕਾਗਦ ਕੇ ਭਾਰ ਮੁਸਾ ਟੂਕਿ _ਗਵਾਵਤ ਕਾਮਿ ਨਹੀ ਗਾਵਾਰੀ। ? 
ਹਨ -ਧਨਾ ੫, ੪੨, ੧੧੨ (681) 
(3) ਵਜ਼ਨ ਦੀ ਇਕ ਇਕਾਈ, ਵੀਹ ਧੜੀਆਂ ਅੰਨ ਪੰਜ ਮਨ ਕਚੇ ਪੁਰਾਣਾਂ 
ਅਨੁਸਾਰ ਜੇ ਹਰ ਨਿਯਮ ਦੇ ਇਕ ਇਕ ਪਤੇ ਨੂੰ ਇਕਠਾ ਕੀਤਾ ਜਾਵੇ ਤਾਂ ਉਸ ਦੇ 
“ਭਾਰ ਅਠਾਰਹ ਮੇਵਾ ਹੋਵੈ ਗਰੁੜਾ ਹੋਇ ਸੁਆਉ। (ਭਾਵ ਸਾਰੀ ਬਨਸਪਤੀ) 
-ਮਾਝ ੧, ਵਾਰ ੯ਸ, ੧, ੨੧ (142) 
(4) ਬੋਝ, ਵਜ਼ਨ, ਪੰਡ 
“ਇਕਨੀ ਬਧੇ ਭਾਰ ਇਕਨਾ ਤਾਖਤੀ । ”” 
-ਮਾਝ ੧, ਵਾਰ ੧0:੮ (142) 
“ਮੈ ਗੁਣ ਗਲਾ ਕੇ ਸਿਰਿ ਭਾਰ। ? (ਪੰਡਾਂ) 
-ਆਸਾ ੧, ੯, ੧੧ (351) 
(5) ਭਾਰਾ, ਬੋਝਲ 
““ਜਗਨ ਕਰੈ ਬਹੁ ਭਾਰ ਅਫਾਰੀ। ”? 
-ਗਉ ੧, ਅਸ ੯, ੨:੨ (224) 
(ਅਠ ਹਜ਼ਾਰ ਤੋਲੇ ਪ੍ਰਮਾਣ ਭਾਰ-ਮਹਾਨਕੋਸ਼) 
(6) ਜੁਮੇ', ਨਿਰਭਰ, ਆਧਾਰ 
“ਤੀਨਿ ਲੋਕ ਜਾ ਕੈ ਹਹਿ ਭਾਰ। ” 
-ਗਉ ਕਬ, ੨੨, ੨:੧ (328) 
(7) ਮੁਸੀਬਤ, ਅਪਦਾ, ਦੁਖ 
“ਜਿਹ ਸਿਮਰਨਿ ਨਹੀ ਤੁਝ ਭਾਰ। ? 
-ਰਾਮ ਕਬ, ੯, ੮੧ (971) 
(8) ਭਾੜ, ਭੱਠ 
“ਥਲ ਤਾਪਹਿ ਸਰ ਭਾਰ ਸਾਧਨ ਬਿਨਉ ਕਰੈ । (ਭਠ ਵਾਂਗ) 
-ਤੁਖਾ ੧, ਬਾਰਾ ੭:੨ (1108) 
(9) ਪਰਵ, ਕਾਂਡ 
“ਨਿਸਿ ਦਿਨ ਉਚਰੈ ਭਾਰ ਅਠਾਰ। ”” ( ਅਠਾਰ੍ਹਾਂ ਪਰਵਾਂ ਵਾਲਾ ਮਹਾਂ ਭਾਰਤ) 
-ਸਾਰ ੪, ਵਾਰ ੧ੋਸ, ੧, ੩:੨ (1237) 





3296 


(10) ਸਮੁਦਾਯ, ਇਕਠ 
“ਸਭੇ ਰੁਤੀ ਮਾਹਿ ਸਭਿ ਸਭਿ ਧਰਤ) ਸਭਿ ਭਾਰ। ” 
-ਸਾਰ ੪, ਵਾਰ ੧੧ਸ, ੧, ੧੨ (1241) 
“ਪਾਤਾਲ ਪੁਰੀਆ ਏਕ ਭਾਰ ਹੋਵਹਿ ਲਾਖ ਕਰੋੜਿ। ”” 
-ਪ੍ਰਭਾ ੧, ੨, ੨੧ (1328) 


-ਮਾਰੂ ੧, ਸੋਲਾ ੧੬, ੧੧:੧ (1037) 


“ਅਪਨੇ ਭਾਰਹਿ ਨਾ ਡਰੈ ਆਗੈ ਅਉਘਟ ਘਾਟ। ”? 
-ਸਲੋ ਕਬ, ੮੯੨ (1369) 


-ਰਾਗ ੧:੨੭ (1430) 


-ਮਾਝ ੩, ਅਸ ੧੧, ੭:੨ (116) 
“ਤਾਜੀ ਤੁਰ ਕੀ ਸੁਇਨਾ ਰੁਪਾ ਕਪੜ ਕੇਰੇ ਭਾਰਾ । (ਬਹੁਤ) 
-ਗਉ ੧, ੧੩, ੪:੧ (155) 
(2) ਸ੍ਰੇਸ਼ਟ, ਵਡਾ 
“ਸਾਹੁ ਹਮਾਰਾ ਠਾਕੁਰੁ ਭਾਰਾ ਹਮ ਤਿਸ ਕੇ ਵਣਜਾਰੇ। ” 
-ਗਉ ੧, ੧੩, ੬:੧ (155) 
(3) ਨਾ ਸਹਾਰੇ ਜਾਣ ਵਾਲਾ, ਕਮਾਉਣ ਵਿਚ ਔਖਾ 
“ਹੁਕਮੁ ਤੇਰਾ ਖਰਾ ਭਾਰਾ ਗੁਰਮੁਖਿ ਕਿਸੈ ਬੁਝਾਏ । ” 
-ਆਸਾ ੩, ਛੰਤ ੭, ੯੫ (441) 
(4) ਭਾਰ, ਬੋਝ 
“ਬਹੁਤੁ ਜੋਨਿ ਭਰਮਤ ਦੁਖੁ ਪਾਇਆ ਹਉਮੈ ਬੰਧਨ ਕੇ ਭਾਰਾ। ? 
-ਸੋਰ ੫, ੨੬, ੨:੨ (616) 
(5) ਭਾਰੀ, ਬੋਝਲ 
“ਨਾਮ ਬਿਨਾ ਨਾਹੀ ਕੋ ਬੇਲੀ ਬਿਖ ਲਾਦੀ ਸਿਰਿ ਭਾਰਾ। ” 
-ਧਨਾ ੧, ਛੰਤ ੨, ੩:੪ (688) 
“ਭਈ ਅਮੋਲੀ ਭਾਰਾ ਤੋਲੀ ਮੁਕਤਿ ਜੁਗਤਿ ਦਰੁ ਖੋਲ੍ਹਾ। (ਭਾਰੀ ਤੋਲ ਵਾਲੀ) 
-ਸੂਹੀ ੫, ਛੰਤ ੪, ੪:੫ (779) 
(6) ਪਰਨੇ 
“ਭਵਜਲੁ ਪਾਰਿ ਨ ਪਾਵਹਿ ਕਬਹੀ ਡੂਬਿ ਮੁਏਬਿਨੁ ਗੁਰ ਸਿਰਿ ਭਾਰਾ। ” 
-ਭੈਰ ੩, ਅਸ ੨, ੬੨ (1155) 





4੬97 


“ਕੈ ਵਿਚਿ ਧਰਤੀ ਕੈ ਆਕਾਸੀ ਉਰਧਿ ਰਹਾ ਸਿਰਿ ਭਾਰਿ। ? 
-ਮਾਝ ੧, ਵਾਰ ੪ਸ, ੧, ੧:੨ (139) 
(2) ਬੋਝ/ ਵਜ਼ਨ ਨਾਲ 
“ਮਨਮੁਖ ਪਾਖੰਡਿ ਭਰਮਿ ਵਿਗੂਤੇ ਲੋਭ ਲਹਰਿ ਨਾਵ ਭਾਰਿ ਬੁਡਈਆ। ” 
-ਬਿਲਾ ੪, ਅਸ ੨, ੬੧੨ (834) 
(4) ਬੋਝ, ਵਜ਼ਨ 
“ਧਰਤੀ ਭਾਰਿ ਨ ਬਿਆਪਈ ਉਨ ਕਉ ਲਾਹੂ ਲਾਹਿ। ” 
-ਰਾਮ ੫, ਵਾਰ ੨0ਸ, ੫, ੧੨ (965) 


-ਗਉ ੧, ਅਸ ੧੫, ੭:੩ (228) 


-ਮਾਝ ੫, ੩੩, ੧:੨ (104) 
“ਬਿੰਥੇ ਰਾਜ ਤੇ ਅੰਧੁਲਾ ਭਾਰੀ। ” 

-ਗਉ ੫, ੧੫੧, ੧:੧ (196) 
(2) ਬੋਝਲ ਭਾਵ ਦੁਖਦਾਈ 
“ਤਿਨ ਕਉ ਜਨਮੁ ਮਰਣੁ ਅਤਿ ਭਾਰੀ ਵਿਚਿ ਵਸਟਾ ਮਰਿ ਮਰਿ ਪਾਚੇ। ” 

- ਗਉਂ ੪, ੫੫, ੨੨ (169) 


“ਸਰਜੀਉ ਕਾਟਹਿ ਨਿਰਜੀਉ ਪੂਜਹਿ ਅੰਤ ਕਾਲ ਕਉ ਭਾਰੀ। '(ਅਗਾ 
ਮੁਸ਼ਕਲ/ਦੁਖਦਾਈ ਬਣਾ ਰਿਹਾ ਹੈ) 


-ਗਉ ਕਬ, ੪੫, ੩:੧ (332) 
(3) ਵਡੀ 
“ਤਬ ਇਸ ਕਉ ਹੈ ਮੁਸਕਲੁ ਭਾਰੀ। ”? 
-ਗਉ ੫. ਅਸ ੧, ੩:੨ (235) 
“ਮਹਾ ਬਿਖਮ ਸਾਗਰੁ ਅਤਿ ਭਾਰੀ ਉਧਰਹੁ ਸਾਧੂ ਸੰਗਿ ਰਵਾਲਾ। (ਵਡਾ ਬਿਖਨ) 
-ਬਿਲਾ ੫, ੨੨, ੧":੨ (806) 
(4) ਵਜ਼ਨਦਾਰ, ਬੋਝਲ 
“ਤੁਲਿ ਨਹੀ ਚਢੈ ਜਾਇ ਨ ਮੁਕਾਤੀ ਹਲਕੀ ਲਗੈ ਨ ਭਾਰੀ । ? 
-ਗਉ ਕਬ, ੪੮, ੧”":੨ (333) 
(5) ਬਹੁਤ 
“ਲਾਲਚੁ ਛੋਡਹੁ ਅੰਧਿਹੋ ਲਾਲਚਿ ਦੁਖੁ ਭਾਰੀ। ”” 
-ਆਸਾ ੧, ਅਸ ੧੫, ੫੧ (419) 
“ਮ੍ਰੇਮ ਠਗਉਰੀ ਜਿਨ ਕਉ ਪਾਈ ਤਿਨ ਰਸੁ ਪੀਅਉ ਭਾਰੀ। (ਬਹੁਤ, ਸ੍ਰੇਸ਼ਟ) 
-ਜੈਤ ੫, ੧੧, ੧੧ (702) 
(6) ਪਰਨੇ 
“ਇਨ ਬਿਧਿ ਡੁਬੀ ਮਾਕੁਰੀ ਭਾਈ ਉੱਡੀ ਸਿਰ ਕੈ ਭਾਰੀ। ? 
੍‌੍ ੍‌੍ -ਸੋਰ ੧, ਅਸ ੨, ੨:੩ (635) 
(7) ਭਾਰ, ਸਮਦਯ 





3298 


“ਦਰਬੁ ਸੰਚਿ ਸੰਚਿ ਰਾਜੇ ਮੂਏ ਗਡਿ ਲੇ ਕੰਚਨ ਭਾਰੀ। ” 

-ਸੋਰ ਕਬ, ੧, ੩:੧ (654) 
(8) ਭਾਵ ਭਾਰੀ/ ਵਡੀ ਸਜ਼ਾ 
“ਅਬ ਕੈ ਕਹਿਐ ਨਾਮੁਨ ਮਿਲਈ ਤੂ ਸਹੁ ਜੀਅੜੇ ਭਾਰੀ ਜੀਉ। ” 

-ਮਾਰੂ ੧, ਅਸ ੧੨, ੪:੩ (993) 

(9) ਭਾਵ ਭਾਰੀ/ ਵਡੀ ਮੁਸ਼ਕਲ/ ਅੰਕੜ 
“ਦਿਉਸ ਚਾਰਿ ਕੇ ਦੀਸਹਿ ਸੰਗੀ ਊਹਾਂ ਨਾਹੀ ਜਹ ਭਾਰੀ। ” 

-ਸਾਰ ੫. ੫੯, ੧੧ (1216) 


-ਜਪੁ ੧, ੧੬:੧0 (3) 
“ਰਾਮ ਨਾਮ ਰੰਗਿ ਰਤਿਆ ਭਾਰੁ ਨ ਭਰਮੁ ਤਿਨਾਹ। "(ਪਾਪਾਂ ਦਾ ਬੋਝ੍ਹ) 
-ਸਿਰੀ ੧, ੨੩, ੪:੨ (23) 
(2) ਗੰਢ, ਢੇਰ 
“ਸੁਣਿ ਸੁਣਿ ਗੰਢਣੁ ਗੰਢੀਐ ਲਿਖਿ ਪੜਿ ਬੁਝਹਿ ਭਾਰੁ । ” 
-ਸਿਰੀ ੧, ੧੭, ੨:੧ (20) 
(3) ਭਾਰੀ, ਵਡਾ 
“ਤਬ ਨਰੁ ਸੁਤਾ ਜਾਗਿਆ ਸਿਰਿ ਡੰਡਿ ਲਗਾ ਬਹੁ ਭਾਰੁ । ? 
-ਸਲੋ ੩, ੪੨੩ (1417) 


““ਹਿਕਨੀ ਲਦਿਆ ਹਿਕਿ ਲਦਿ ਗਏ ਹਿਨਿ ਭਾਰੇ ਭਰ ਨਾਲਿ। ” 
-ਮਾਝ ੧, ਅਸ ੧0, ੭੧੧ (1015) 


(2) ਭਾਲ ਲਿਆ, ਢੂੰਢ ਲਿਆ 
“ਗ੍ਰਾਮ ਗ੍ਰਾਮ ਨਗਰ ਸਭ ਫਿਰਿਆ ਰਿਦ ਅੰਤਰਿ ਹਰਿ ਜਨ ਭਾਰੇ । ” 
-ਨਟ ੪, ਅਸ ੫, ੬:੧ (983) 


(3) ਭਾਵ ਪਾਪਾਂ ਦਾ ਭਾਰ ਨਾਲ ਬੋਝਲ 
“ਭਾਰੇ ਢਹਤੇ ਢਹਿ ਪਏ ਹਉਲੇ ਨਿਕਸੇ ਪਾਰਿ। ” 
-ਰਾਮ ੧, ਓਅੰ ੩੧੨ (933) 
(4) ਬੋਝੇ, ਪੰਡਾਂ 
“ਜਨਮ ਮਰਨ ਚੂਕੇ ਸਭਿ ਭਾਰੇ । ” 
-ਆਸਾਂ ੫, ੩੬, ੧":੧ (379) 


“ਗਛੇਣ ਨੈਣ ਭਾਰੇਣ ਨਾਨਕ ਬਿਨਾ ਸਾਧੂ ਨ ਸਿਧੂਤੇ। ” 
-ਆਸਾ ੫, ੨:੨ (1360) 


“ਗਿਰਿਓ ਜਾਇ ਰਸਾਤਲਿ ਪਰਿਓ ਛਿਟੀ ਛਿਟੀ ਸਿਰ ਭਾਰੈ । ? 
-ਸਾਰ ੫, ੧0, ੩੨ (1205) 





4299 


< 


“ਲਬੁ ਲੋਭੁ ਮੁਚੁ ਕੁੜੁ ਕਮਾਵਹਿ ਬਹੁਤੁ ਉਠਾਵਹਿ ਭਾਰੋ । ” 
ਹੂ -ਗਉ ੧, ੧੩, ੧੨ (154) 
“ਇਬ ਕੇ ਰਾਹੇ ਜੰਮਨਿ ਨਾਹੀ ਪਛੁਤਾਣੇ ਸਿਰਿ ਭਾਰੋ । (ਪਾਪਾ ਦਾ ਭਾਰ) 
-ਵਡ ੧, ਅਲਾ ੪, ੩:੫ (581) 
(2) ਵਡਾ, ਸ੍ਰੇਸ਼ਟ 
“ਤੁ ਭਾਰੋ ਠਾਕੁਰੁ ਮੇਰਾ। ? 
੍‌੍ -ਸੋਰ ੫, ੫੪, ੨:੪ (622) 


ਵਿਸ਼ਵਾਸ, ਭਰੋਸਾ, ਭਰਵਾਸਾ 
“ਕਹੁ ਨਾਨਕ ਏਕੈ ਭਾਰੋਸਉ ਬੰਧਨ ਕਾਟਨਹਾਰੁ ਗੁਰੁ ਮੇਰੋ । ”” 
-ਕਾਨ ੫, ੨੬, ੨੧੨ (1303) 


“ਕਾਰਜੁ ਸਗਲ ਅਰੰਭਿਓ ਘਰ ਕਾ ਠਾਕੁਰ ਕਾ ਭਾਰੋਸਾ। ” 
-ਮਲਾ ੫, ੩, ੧੨ (1266) 


“ਕਹੁ ਨਾਨਕ ਠਾਕੁਰ ਭਾਰੋਸੈ ਕਹੂ ਨ ਮਾਨਿਓ ਮਨਿ ਛੀਨਾ। (ਭਰੋਸੇ ਤੇ) 

-ਬਿਲਾ ੫, ੯੭, ੨੨ (823) 
(1) ਢੂੰਡ 
““ਮਿਟਿ ਗਈ ਭਾਲ ਮਨੁ ਸਹਜਿ ਸਮਾਨਾ। ” 

-ਆਸਾ ੫, ੭੪, ੪੯੧ (389) 
(2) ਭਲਾ 
“ਜੋ ਹਰਿ ਜਨੁ ਹੈ ਭਲ ਭਾਲ। ”” 

-ਨਟ ੪, ੯, ੧":੩ (977) 


“ਤਿਸੁ ਵਿਚਿ ਨਉ ਨਿਧਿ ਨਾਮੁ ਏਕੁ ਭਾਲਹਿ ਗੁਣੀ ਗਹੀਰੁ । ” 
-ਮਾਝ ੧, ਵਾਰ ੧੮ਸ, ੨, ੧:੨ (146) 


-ਮਾਰੂ ੫, ਸੋਲਾ ੧੩, ੧੨੩ (1085) 


-ਆਸਾ ੧, 2੭, ੩੯੧ (350) 


ਹੋਰ ਰੂਪ: 


ਭਾਲਣਾ- 
“ਬਿਨਸੈ ਬੈਰ ਨਾਹੀ ਕੋ ਬੈਰੀ ਸਭੁ ਏਕੋ ਹੈ ਭਾਲਣਾ। ”(ਢੂੰਢਣਾ, ਇਥੇ ਭਾਵ ਵੇਖਣਾ) 





3300 


-ਮਾਰੂ ੫, ਸੋਲਾ ੬, ੧੩:੩ (1077) 
ਭਾਲਣਿ- 
ਲੀ ਹੁ ਭਾਲਣਿ ਕੋ ਬਾਹਰਿ ਜਾਏ । ”(ਲਭਣ ਲਈ) 
-ਮਾਝ ੩, ਅਸ ੨੫, ੪੧੧ (124) 
ਭਾਲਣੋ- 
“ਜਿਸੁ ਆਇਆ ਹਥਿ ਨਿਧਾਨੁ ਸੁ ਰਹਿਆ ਭਾਲਣੋਂ । ”(ਢੂੰਢਣ ਤੋ" ਭਾਵ ਭਟਕਣ 
ਤੋਂ) 
-ਰਾਮ ੫, ਵਾਰ ੧੩:੫ (963) 


-ਗੂਜ ੫, ਵਾਰ ੨੧:੩ (524) 
“ਮਨਮੁਖ ਅੰਦਰੁ ਨ ਭਾਲਨੀ ਮੁਠੇ ਅਹੰਮਤੇ । ” 


-ਮਾਰੂ ੩, ਵਾਰ ੧੯:੨ (1093) 


-ਗਉ ੧, ਅਸ ੧0, ੨:੩ (225) 


“ਮਨ ਕਰਹਲਾ ਮੇਰੇ ਪ੍ਰੀਤਮਾ ਹਰਿ ਰਿਦੈ ਭਾਲਿ ਭਾਲਾਇ। ” 
-ਗਉ ੪, ਕਰ ੧, ੪:੧ (234) 


ਹੋਰ ਰੂਪ: 
ਭਾਲਾਈ- 
“ਹਉ ਮਨ ਤਨੁ ਖੋਜੀ ਭਾਲਿ ਭਾਲਾਈ। (ਭਾਲ ਕਰਵਾਈ, ਢੂੰਡਵਾਇਆ) 
-ਮਾਝ ੪, ੨, ੨੧ (94) 


ਢੂੰਡ ਕੇ, ਢੂੰਡ, ਲਭ 
“ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ । ”” 
-ਜਪੁ ੧, ੨੨੪੨ (5) 
“ਵਿਣੁ ਨਾਂਵੈ ਹੋਰਿ ਕਰਮ ਨ ਭਾਲਿ। (ਲਭ) 
-ਆਸਾ ੧, ੨0, ੨੧੪ (355) 
ਹੋਰ ਰੂਪ: 
ਭਾਲਿਆ- 
“ਤੁਧੁ ਜੇਵਡੁ ਅਵਰੁ ਨ ਭਾਲਿਆ ਤੂੰ ਦੀਪ ਲੋਅ ਪਇ ਆਲਿਆ। ”(ਲਭਿਆ, 
ਪਾਇਆ) 
-ਸਿਰੀ ੫, ਅਸ ੨੯, ੧੬੧ (74) 
ਭਾਲੀ- 
“ਸਾਸਿ ਗਿਰਾਸਿ ਜਪਉ ਅਪੁਨੇ ਹਰਿ ਭਾਲੀ। ”(ਲਭਾ, ਖੋਜਾਂ) 





3301 


-ਬਿਲਾ ੧, ੪, ੨੨ (796) 
“ਵਿਚਿ ਕਾਇਆ ਨਗਰ ਲਧਾ ਹਰਿ ਭਾਲੀ । (ਭਾਲ ਕੇ) 
-ਭੈਰ ੪, ੩, ੩੨ (1134) 
“ਨਾਨਕ ਹਉ ਪਿਰੁ ਭਾਲੀ ਆਪਣਾ ਸਤਿਗੁਰ ਨਾਲਿ ਦਿਖਾਲਿਆ। ” 
(ਲਭਦਾ ਹਾਂ) 
-ਸਲੋ ੪, ੪:੫ (1421) 
ਭਾਲੀਅਹਿ- 
“ਮੁਕਤੇ ਸੇਈ ਭਾਲੀਅਹਿ ਜਿ ਸਚਾ ਨਾਮੁ ਸਮਾਲਿ। (ਲਭ ਲਈਏ) 
-ਸਿਰੀ ੫, ੭੩, ੨੩ (43) 
ਭਾਲੀਆ- 
“ਚਾਰੇ ਕੁੰਡਾ ਭਾਲੀਆ ਸਹਬਿਨੁ ਅਵਰੁ ਨ ਜਾਇ । ”(ਢੂੰਢੀਆਂ) 
-ਸਿਰੀ ੫, ੮੯, ੨੩ (49) 
ਭਾਲੀਐ- 
“ਤੂੰ ਜਲ ਨਿਧਿ ਤੂੰ ਫੇਨੁ ਬੁਦਬੁਦਾ ਤੁਧੁ ਬਿਨੁ ਅਵਰੁ ਨ ਭਾਲੀਐ ਜੀਉ । ”(ਦਿਸਦਾ) 
-ਮਾਝ ੫, ੨੮, ੧:੩ (102) 
“ਭੰਡੁ ਮੁਆ ਭੰਡੁ _ਭਾਲੀਐ ਭੰਡਿ ਹੋਵੈ ਬੰਧਾਨੁ । ? 
-ਆਸਾ ੧, ਵਾਰ ੧੯ਸ, ੧, ੨:੩ (473) 


ਭਾਲੇ- 
“ਅੰਤਰਿ ਵਸਤੁ ਮੂੜਾ ਬਾਹਰੁ ਭਾਲੇ। "(ਲਭਦਾ ਹੈ) 


-ਮਾਝ ੩, ਅਸ ੧੪, ੭:੧ (117) 
ਭਾਲੈ- 
“ਕਬ ਕੋ ਭਾਲੈ ਘੁੰਘਰੂ ਤਾਲਾ ਕਬ ਕੋ ਬਜਾਵੈ ਰਬਾਬੁ । ” (ਢੁੰਢੇ) 
-ਆਸਾ ੪, ੬੨, ੧:੧ (368) 
(1) ਪਿਆਰ, ਪ੍ਰੇਮ 
“ਭੈ ਕੇ ਚਰਣ ਕਰ ਭਾਵ ਕੇ ਲੋਇਣ ਸੁਰਤਿ ਕਰੇਇ। ” 
-ਮਾਝ ੧, ਵਾਰ ੩ਸ, ੨, ੨੩ (139) 
“ਸਾਧਸੰਗਤਿ ਬਿਨਾ ਭਾਉ ਨਹੀ ਉਪਜੈ ਭਾਵ ਬਿਨੁ ਭਗਤਿ ਨਹੀ ਹੋਇ ਤੇਰੀ । ” 
੍‌੍ -ਧਨਾ ਰਵਿ, ੨, ੨:੧ (694) 
(2) ਚੰਗੇ ਖਿਆਲ 
“ਕਹੀ ਨ ਉਪਜੈ ਉਪਜੀ ਜਾਣੈ ਭਾਵ ਅਭਾਵ ਬਿਹੁਣਾ । ”” 
ਸਿ _____-ਆਸਾ ਕਬ, ੧; ੩:੧ (475) 
(3) ਭਵਿਖ ਕਾਲ, ਆਉਣ ਵਾਲਾ ਸਮਾਂ 
“ਭਵ ਭੂਤ ਭਾਵ ਸਮਬ੍ਰਿਅੰ ਪਰਮੰ ਪ੍ਰਸੰਨ ਮਿਦੰ। ? 
ਰਹ -ਗੂਜ ਜੈਦੇ, ੧, ੨੨ (526) 
(4) ਹਾਵ ਭਾਵ, ਨਖਰੇ 
“ਮੋਹਨੀ ਮਹਾ ਬਚਿਤ੍ਰਿ ਚੰਚਲਿ ਅਨਿਕ ਭਾਵ ਦਿਖਾਵਏ। ”” 
-ਬਿਲਾ ੫, ਛੰਤ ੩, ੨:੩ (847) 


“ਪਾਉ ਪਖਾਲਾ ਤਿਸ ਕੇ ਮਨਿ ਤਨਿ ਨਿਤ ਭਾਵਉ । ” 





3302 


-ਗਉ ੫. ਵਾਰ ੧ਸ, ੫, ੨੨ (318) 


“ਜੇ ਧਨ ਕੰਤਿ ਨ ਭਾਵਈ ਤ ਸਭਿ ਅਡੰਬਰ ਕੂੜੁ । ”” 
-ਸਿਰੀ ੧, ੧੩, ੪:੩ (19) 


“ਦੁਤੀਆ ਭਾਉ ਬਿਪਰੀਤਿ ਅਨੀਤਿ ਦਾਸਾ ਨਹ ਭਾਵਏ ਜੀਉ। (ਚੰਗੀ ਲਗੇ) 
-ਸਿਰੀ ੫, ਛੰਤ ੩, ੧੨ (80) 
ਚੰਗਾ ਲਗੇਗਾ 
“ਹੁਕਮੁ ਸੋਈ ਤੁਧੁ ਭਾਵਸੀ ਹੋਰੁ ਆਖਣੁ ਬਹੁਤੁ ਅਪਾਰੁ । ” 
-ਸਿਰੀ ੧, ੭, ੪੨ (17) 
ਚੰਗਾ ਲਗੇ 
“ਕਰਿ ਪ੍ਰੇਮੁ ਰਾਵਹ ਤਿਸੈ ਭਾਵਹ ਇਕ ਨਿਮਖ ਪਲਕ ਨ ਤਿਆਗੀਐ। ”? 
-ਬਿਲਾ ੫, ਛੰਤ ੨, ੨:੩ (846) 
ਹੋਰ ਰੂਪ: 
ਭਾਵਹਿ- 
“ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ। ” (ਚੰਗਾ 
ਲਗੇ) 
-ਆਸਾ ੪, ਸੋਪੁ ੧, ੪:੫ (11) 
ਭਾਵਹੀ- 
ਨ ਸਰਣਿ ਦੁਆਰਿ ਜੇ ਤੁਧੁ ਭਾਵਹੀ। (ਚੰਗਾ ਲਗੇ) 
-ਗਉ ੫. ਵਾਰ ੧੬ਸ, ੫, ੨:੮ (322) 
ਭਾਵਹੁ- 
“ਮਹਲੀ ਜਾਇ ਪਾਵਹੁ ਖਸਮੈ ਭਾਵਹੁ ਰੰਗ ਸਿਉ ਰਲੀਆ ਮਾਣੈ । ”(ਚੰਗੇ ਲਗੋ) 
- ਵਡ ੧, ਅਲਾ ੨, ੨੨੫ (579) 
ਭਾਵਹੇ- 
“ਮੁਰਿਨਰ ਸੁਘੜ ਸੁਜਾਣ ਗਾਵਹਿ ਜੋ ਤੇਰੈ ਮਨਿ ਭਾਵਹੇ । (ਚੰਗਾ ਲਗੇ) 
-ਵਡ ੧, ਛੰਤ ੨, ੨:੪ (566) 


-ਮਾਰੂ ੫, ਸੋਲਾ ੧੪, ੧੨:੩ (1086) 


ਭਾਵਣਿਆ- 
“ਗੁਰ ਕੈ ਸਬਦਿ ਸਦਾ ਹਰਿ ਧਿਆਏ ਏਹਾ ਭਗਤਿ ਹਰਿ ਭਾਵਣਿਆ। ”(ਚੰਗੇ ਲਗਦੇ 
ਹਨ) 


-ਮਾਝ ੩, ਅਸ ੨੧, ੭:੪ (122) 





3303 


ਭਾਵਣੀ- 
“ਜੋ ਮਨਿ ਤਨਿ ਮੁਖਿ ਹਰਿ ਬੋਲੈ ਸਾ ਹਰਿ ਭਾਵਣੀ । ”(ਚੰਗੀ ਲਗਦੀ ਹੈ) 
-ਸੋਰ ੪, ਵਾਰ ੧੩੨ (647) 


“ਸਹਸ ਸਿਆਣਪ ਉਪਾਵ ਥਾਕੇ ਜਹ ਭਾਵਤ ਤਹ ਜਾਹੀ। (ਭਾਵ ਹੁਕਮ ਹੋਵੇ) 
-ਬਿਹਾ ੫, ਛੰਤ ੯, ੨੪ (548) 
“ਹਰਿ ਕੇ ਹੋ ਸੰਤ ਭਲੇ ਤੇ ਉਤਮ ਭਗਤ ਭਲੇ ਜੋ ਭਾਵਤ ਹਰਿ ਰਾਮ 
ਮੁਰਾਰੀ । (ਚੰਗੇ ਲਗਦੇ ਹਨ) 
-ਸਾਰ ੪, ੧੧, ੨:੧ (1201) 
ਹੋਰ ਰੂਪ: 
ਭਾਵਤਾ- 
“ਹਰਿ ਕਾ ਨਾਮੁ ਮੇਰੈ ਮਨਿ ਭਾਵਤਾ ਹੈ । (ਚੰਗਾ ਲਗਦਾ ਹੈ) 
-ਆਸਾ ਕਬ, ੧੩, ੧":੨ (478) 
ਭਾਵਤੀ- 
“ਹਿਮਕਰ ਰੁਤਿ ਮਨਿ ਭਾਵਤੀ ਮਾਘੁ ਫਗਣੁ ਗੁਣਵੰਤ ਜੀਉ । (ਚੰਗੀ ਲਗਦੀ ਹੈ) 
-ਰਾਮ ੫, ਰੁਤੀ ੭:੧ (929) 
ਭਾਵਤੁ- 
“ਕਬੀਰ ਐਸੀ ਹੋਇ ਪਰੀ ਮਨ ਕੋ ਭਾਵਤੁ ਕੀਨੁ । (ਚੰਗਾ ਲਗੇ, ਭਾਵ ਮਨਮਰਜ਼ੀ) 
-ਸਲੋ ਕਬ, ੭੧:੧ (1368) 


ਭਾਵਤੋ - 
“ੈਈ ਮਿਲਿਓ ਜੋ ਭਾਵਤੋ ਜਨ ਨਾਨਕ ਠਾਕੁਰ ਰਹਿਓ ਸਮਾਇ । (ਚੰਗਾ ਲਗਦਾ 
ਸੀ) 


-ਕਾਨ ੫, ੩੭, ੨:੪ (1305) 
ਚੰਗਾ ਲਗਦਾ, ਭਾਉ'ਦਾ 
“ਮੇਰੇ ਕਰਤੇ ਏਵੈ ਭਾਵਦਾ ਮਨਮੁਖ ਭਰਮਾਣੇ। ”” 
-ਗਉਂ ੩, ੩੭, ੩:੪ (163) 
ਹੋਰ ਰੂਪ: 
ਭਾਵੰਦਾ- 
“ਮਨਿ ਭਾਵੰਦਾ ਕੰਤੁ ਹਰਿ ਤੇਰਾ ਥਿਰੁ ਹੋਆ ਸੋਹਾਗੁ ਜੀਉ । ”(ਚੰਗਾ ਲਗਦਾ ਭਾਉ'ਦਾ 
ਹੈ) 
-ਮਾਝ ੫, ਅਸ ੩੮, ੭੩ (132) 
ਭਾਵਦੀ- 
“ਗੁਰਸਿਖਾ ਕੈ ਮਨਿ ਭਾਵਦੀ ਗੁਰ ਸਤਿਗੁਰ ਕੀ ਵਡਿਆਈ। (ਚੰਗੀ ਲਗਦੀ) 
-ਗਉ ੪, ਵਾਰ ੧੮ਸ, ੪, ੨:੧ (310) 
ਭਾਵੰਦੁ - 
“ਮਾਇਆ ਸੁਆਦ ਸਭਿ ਫਿਕਿਆ ਹਰਿ ਮਨਿ ਭਾਵੰਦੁ । ” (ਚੰਗਾ ਲਗਦਾ) 
- ਗਉਂ ੪, ਵਾਰ ੧੪:੪ (321) 





3304 


ਭਾਵਦੇ- 
“ਸੇ ਭਗਤ ਹਰਿ ਭਾਵਦੇ ਜੋ ਗੁਰਮੁਖਿ ਭਾਇ ਚਲੰਨਿ। (ਚੰਗੇ ਲਗਦੇ ਹਨ) 
-ਗਉ ੩, ਅਸ ੯, ੨੧ (233) 


(1) ਭਾਉਂਦਾ ਹੈ, ਚੰਗਾ ਲਗਦਾ ਹੈ 
“ਗਾਵਨ ਭਾਵਨ ਸੰਤਨ ਤੋਰੈ ਚਰਨ ਉਵਾ ਕੈ ਪਾਉ ।” 
-ਦੇਵ ੫, ੩੮, ੧":੨ (536) 
(2) ਭਾਵਨਾ, ਸ਼ਰਧਾ, ਪਿਆਰ 
“ਆਪਨ ਬਾਂਧੈ ਨਾਹੀ ਕਿਸੀ ਕੋ ਭਾਵਨ ਕੋ ਹਰਿ ਰਾਜਾ। ”” 
-ਸੋਰ ਰਵਿ, ੨, ੩:੧ (658) 
(3) ਧਿਆਨ, ਚਿੰਤਨ 
“ਮਨੁ ਸੰਪਟੁ ਜਿਤੁ ਸਤ ਸਰਿ ਨਾਵਣੁ ਭਾਵਨ ਪਾਤੀ ਤ੍ਰਿਪਤਿ ਕਰੇ । ” 
-ਸੂਹੀ ੧, ੧, ੩:੧ (728) 
(4) ਭਾਉਂਦਾ, ਮਰਜੀ 
“ਨਾਨਕ ਠਾਕੁਰੁ ਸਰਬ ਸਮਾਣਾ ਆਪਨ ਭਾਵਨ ਕਰੀਆ। ” 
-ਸੂਹੀ ੫, ਛੰਤ ੪, ੨:੬ (779) 


“ਨਉ ਨਿਧਿ ਰਿਧਿ ਸਿਧਿ ਪਾਈ ਜੋ ਤੁਮਰੈ ਮਨਿ ਭਾਵਨਾ। ” 


-ਮਾਰੂ ੫, ਅਸ ੫, ੫:੧ (1018) 


“ਸੇਈ ਤੁਧੁਨੋ ਗਾਵਹਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ। ” 
-ਜਪੁ ੧, ੨੭:੧੫ (6) 


ਹੋਰ ਰੂਪ: 
ਭਾਵੰਨਿ- 
“ਰੰਗ ਸਭੇ ਨਾਰਾਇਣੈ ਜੇਤੇ ਮਨਿ ਭਾਵੰਨਿ । (ਚੰਗੇ ਲਗਨ) 
-ਮਾਝ ੫, ਬਾਰਾ ੪:੪ (134) 
ਭਾਵਨੀ- 
“ਵਰਨਾ ਵਰਨ ਨ ਭਾਵਨੀ ਜੇ ਕਿਸੈ ਵਡਾ ਕਰੇਇ । ”(ਭਾਉ'ਣਾ, ਚੰਗਾ ਲਗਣਾ) 
-ਸਿਰੀ ੧, ਅਸ ੧, ੬:੧ (53) 


(1) ਚੰਗਾ ਲਗਣਾ, ਭਾਉਣਾ, ਵੇਖੋ “ਭਾਵਨਿ” 
(2) ਭਾਵਨਾ, ਸ਼ਰਧਾ, ਪਿਆਰ 
“ਏਕ ਦ੍ਰਿਸਟਿ ਕਰਿ ਦੇਖਦਾ ਮਨ ਭਾਵਨੀ ਤੇ ਸਿਧਿ ਹੋਇ। ? 
-ਗਉ ੪, ਵਾਰ ੧ਸ, ੪, ੧:੨ (300) 

“ਹਰਿ ਜਸੁ ਲਿਖਹਿ ਲਾਇ ਭਾਵਨੀ ਸੇਹਸਤ ਪਵਿਤਾ। ”” 

-ਗਉ ੫. ਵਾਰ ੧੯:੨ (322) 
(3) ਸੰਸਕਾਰ 
“ਕਰਮ ਭਾਵਨੀ ਸੰਗ ਲੀਨ। ? 

-ਬਸੰ ਕਬ, ੬, ੨੨ (1195) 





3305 


(4) ਨੀਅਤ 
“ਸਾਧ ਸੰਗਿ ਰਾਮਈਆ ਰਸੁ ਪਾਇਓ ਨਾਨਕ ਜਾ ਕੈ ਭਾਵਨੀ ਨੀਕੀ। ” 

-ਮਲਾ ੫, ੨੫, ੨੧੨ (1272) 
(5) ਭਾਵੀ 
“ਪਰਾ ਪੂਰਬਲੀ ਭਾਵਨੀ ਪਰਗਟੁ ਹੋਈ ਆਇ। ” 

-ਸਲੋ ਕਬ, ੨0੭੨ (1375) 

ਭਾਵਨੀਆ---- ਸ਼ਰਧਾ, ਮੁਰਾਦ, ਭਾਵਨਾ 
“ਕੇਤੀ ਕੇਤੀ ਮਾਂਗਨਿ ਮਾਗੈ ਭਾਵਨੀਆ ਸੋ ਪਾਈਐ। ” 
-ਕਲਿ ੫, ੨, ੧:੧ (1321) 


-ਸਿਰੀ ੫, ੯੭, ੧੨ (51) 


-ਗਉ ੫. ੧੬0", ੧":੧ (214) 


“ਕਾਹੇ ਕੀਜਤੁ ਹੈ ਮਨਿ ਭਾਵਨੁ । (ਮਨਮਤ) 
-ਮਾਰੂ ਕਬ, ੬, ੧":੧ (1104) 


“ਸੇਈ ਤੁਧਨੋ ਗਾਵਨਿ ਜੋ ਤੁਧੁ ਭਾਵਨ੍੍‌ ਰਤੇ ਤੇਰੇ ਭਗਤ ਰਸਾਲੇ । ” 
- ਆਸਾ ੧, ਸੋਦ ੧, ੧:੧੫ (347) 
ਗੁਣਾਂ/ ਪ੍ਰੇਮ ਨਾਲ ਰਤਾ ਹੋਇਆ, ਗੁਣਾਂ ਵਾਲਾ, ਪ੍ਰੇਮ ਵਾਲਾ 
“ਪਰਮਾਦਿ ਪੁਰਖ ਮਨੋ ਪਿਮੰ ਸਤਿ ਆਦਿ ਭਾਵਰਤੰ। ”” 
-ਗੂਜ ਜੈਦੇ, ੧, ੧:੧ (526) 


“ਰਾਮ ਰਾਇ ਸਿਉ ਭਾਵਰਿ ਲੈਹਉ ਆਤਮ ਤਿਹ ਰੰਗ ਰਾਤੀ। ”” 
-ਆਸਾ ਕਬ, ੨੪, ੧੨ (482) 


(1) ਚੰਗਾ ਲਗੇ, ਭਾਵੇ, ਪਸੰਦ ਹੋਵੇ 
“ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ। ” 
-ਜਪੁ ੧, ੬:੧ (2) 
“ਆਆਗੈ ਸਹ ਭਾਵਾ ਕਿਨ ਭਾਵਾ। (ਚੰਗਾ ਲਗਾਂ) 
-ਆਸਾ ੧, ੨੬, ੨੨ (357) 


ਹੋਰ ਰੂਪ: 
ਭਾਵਾਂ- 
“ਕੀਮਤ ਕਉਣ ਕਰੇ ਤੁਧੁ ਭਾਵਾਂ ਦੇਖਿ ਦਿਖਾਵੈ ਢੋਲੋ । (ਚੰਗੀ ਲਗਾਂ) 
-ਤੁਖਾ ੧, ਬਾਰਾ ੬:੪ (1108) 





3306 


(2) ਭਾਇਆ ਹੋਇਆ, ਪਸੰਦ ਹੋਇਆ 
“ਕਾਮੁ ਕਰੀਜੇ ਠਾਕੁਰ ਭਾਵਾ। (ਚੰਗਾ ਲਗਦਾ, ਭਾਉ'ਦਾ) 
-ਗਉ ੫, ੧੪੮", ੨:੧ (212) 


“ਅਨਿਕ ਪੂਜਾ ਮੈ ਬਹੁ ਬਿਧਿ ਖੋਜੀ ਸਾ ਪੂਜਾ ਜਿ ਹਰਿ ਭਾਵਾਸਿ। ” 
-ਕਾਨ ੫. ੩੩. ੧:੧ (1304) 


-ਗਉ ੧, ੧0, ੩:੨ (154) 


““ਉਦੌਤੁ ਭਇਓ ਪੂਰਨ ਭਾਵੀ ਕੋ ਭੇਟੇ ਸੰਤ ਸਹਾਈ। ” 
-ਮਲਾ ੫, ੧0, ੧:੨ (1268) 


“ਦੂਜੇ ਭਾਵੀ ਨਾਨਕਾ ਵਹਣਿ ਲੁੜੰਦੜੀ ਜਾਇ। ”” 
-ਸਲੋ ੫, ੧੬੨ (1425) 


“ਮਿਲੀਆਂ ਆਇ ਸੰਜੋਗਿ ਜਾਂ ਤਿਸੁ ਭਾਵੀਆ। ? 
-ਰਾਮ ੫, ਵਾਰ ੧੫:੮ (964) 


“ਹਰਿ ਤੁਮ ਵਡ ਵਡੇ ਵਡੇ ਵਡ ਊਚੇ ਸੋ ਕਰਹਿ ਜਿ ਤੁਧੁ ਭਾਵੀਸ। ” 
-ਕਾਨ ੫, ੮, ੨੧ (1298) 


““ਚਤੁਰੁ ਸਰੂਪੁ ਸਿਆਣਾ ਸੋਈ ਜੋ ਮਨਿ ਤੇਰੈ ਭਾਵੀਜਾ ਹੇ। ” 
-ਮਾਰੂ ੫, ਸੋਲਾ ੩, ੧੧:੩ (1074) 


“ਏਕਹਿ ਆਸਾ ਦਰਸ ਪਿਆਸਾ ਆਨ ਨ ਭਾਵੇ । ” 
-ਆਸਾ ੫. ੧੪੭, ੨੧ (407) 


(1) ਪਸੰਦ ਆਵੇ, ਚੰਗਾ ਲਗੇ 
“ਜੋ ਤੁਧੁ ਭਾਵੈ ਸਾਈ ਭਲੀ ਕਾਰ। ” 

-ਜਪੁ ੧, ੧੬:੨੪ (3) 
“ਜੋ ਤਿਸੁ ਭਾਂਵੈ ਸੁ ਆਰਤੀ ਹੋਇ। ” 

-ਧਨਾ ੧, ਸੋਹ ੩, ੩:੪ (13) 

(2) ਚਾਹੇ, ਇਛੇ, ਮਰਜ਼ੀ ਹੋਵੇ 
“ਜੇਵਡੁ ਭਾਵੈ ਤੇਵਡੁ ਹੋਇ। ”” 

-ਜਪੁ ੧, ੨੬:੨੩ (6) 
(3) ਭਾਵੇ', ਬੇਸ਼ਕ 





3307 


“ਅੰਦਰਿ ਕਮਾਣਾ ਸਰਪਰ ਉਘੜੈ ਭਾਵੈ ਕੋਈ ਬਹਿ ਧਰਤੀ ਵਿਚ ਕਮਾਈ। ”? 
-ਗਉ ੪, ਵਾਰ ੩0ਸ, ੪, ੨:੭ (316) 


“ਭਾੜੀ ਕਉ ਓਹੁ ਭਾੜਾ ਮਿਲਿਆ ਹੋਰੁ ਸਗਲ ਭਇਓ ਬਿਰਾਨਾ। ” 
-ਗੂਜ ੫, ੮, ੩੨ (497) 


-ਆਸਾ ੧, ਵਾਰ ੧ਪਸ, ੧, ੪:੭ (471) 


“ਭਾੜੀ ਕਉ ਓਹੁ ਭਾੜਾ ਮਿਲਿਆ ਹੋਰੁ ਸਗਲ ਭਇਓ ਬਿਰਾਨਾ। ” 
-ਗੂਜ ੫, ੮, ੩੨ (497) 


-ਜਪੁ ੧, ੨੫੯ (5) 


-ਆਸਾ ਕਬ, ੮, ੧੨ (477) 
ਹੋਰ ਰੂਪ: 
ਭਿਸਤਿ- 
“ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਾਮਾਇ। (ਬਹਿਸ਼ਤ ਵਿਚ) 
-ਮਾਝ ੧, ਵਾਰ ੭ਸ, ੧, ੨:੩ (141) 
“ਕਹਿ ਕਬੀਰ ਭਿਸਤਿ ਤੇ ਚੂਕਾ ਦੋਜਕ ਸਿਉ ਮਨੁ ਮਾਨਿਆ। (ਸਵਰਗ) 
-ਪ੍ਰਭਾ ਕਬ, ੪, ੪੨ (1350) 
ਭਿਸਤੀ- 
“ਪੀਰੁ ਪਛਾਣੈ ਭਿਸਤੀ ਸੋਈ ਅਜਰਾਈਲੁ ਨ ਦੋਜ ਠਰਾ। (ਸਵਰਗ ਦਾ ਨਵਾਸੀ 
ਅਥਵਾ ਹਕਦਾਰ) 
-ਮਾਰੂ ੫, ਸੋਲਾ ੧੨, ੧੧:੩ (1084) 
ਭਿਸਤੁ- 
“ਹੋਇ ਕਿਰਸਾਣੁ ਈਮਾਨੁ ਜੰਮਾਇ ਲੈ ਭਿਸਤੁ ਦੋਜਕੁ ਮੂੜੇ ਏਵ ਜਾਣੀ । (ਸਵਰਗ) 
-ਸਿਰੀ ੧, ੨੭, ੧੨ (24) 


“ਮੰਨੇ ਨਾਨਕ ਭਵਹਿ ਨ ਭਿਖ। ?” 


-ਜਪੁ ੧, ੧੫੪ (3) 
“ਦਰਿ ਮੰਗਨਿ ਭਿਖ ਨ ਪਾਇਦਾ। ? 
-ਆਸਾ ੧, ਵਾਰ ੧੬੫ (472) 





3308 


ਇਕ ਭੱਟ ਜਿਸ ਦੇ ਗੁਰੂ ਅਮਰਦਾਸ ਜੀ ਬਾਰੇ ਦੋ ਸਵਯੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 
ਦਰਜ ਹਨ। 
“ਗੁਰੁ ਮਿਲ੍ਹਿਉ ਸੋਇ ਭਿਖਾ ਕਹੈ ਸਹਜ ਰੰਗਿ ਦਰਸਨੁ ਦੀਅਉ। ”” 

-ਸਵ ੩, ੧੯:੬ (1395) 


“ਨਰਪਤਿ ਏਕੁ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ। ? 

-ਸੋਰ ਰਵਿ, ੧, ੨:੧ (657) 
ਹੋਰ ਰੂਪ: 
ਭਿਖਾਰੀਆ- 
“ਹਰਿ ਦਾਤਾ ਸਭੁ ਜਗਤੁ ਭਿਖਾਰੀਆ ਮੰਗਤ ਜਨ ਜੰਤਾ। ”” 

-ਸੋਰ ੪, ਵਾਰ ੨0:੩ (650) 
(1) ਭੀਖ, ਮੰਗੀ ਹੋਈ ਵਸਤ ਅੰਨ, ਖੈਰ 
“ਏਕ ਸਬਦ ਇਕ ਭਿਖਿਆ ਮਾਗੈ । 

-ਗਉ ੧, ੬, ੪੧ (223) 


(2) ਹੇ ਭਿਖੇ ਭਟ ਵੇਖੋ ਭਿਖਾ 
“ਗੁਰੁ ਦਯਿ ਮਿਲਾਯਉ ਭਿਖਿਆ ਜਿਵ ਤੂ ਰਖਹਿ ਤਿਵ ਰਹਉ। ”” 


-ਸਵ ੩, ੨0੬ (1396) 


“ਇਆ ਸੁਖ ਤੇ ਭਿਖ੍ਾ ਭਲੀ ਜਉ ਹਰਿ ਸਿਮਰਤ ਦਿਨ ਜਾਹਿ। ”” 
-ਸਲੋ ਕਬ, ੧੧੨੦੨ (1370) 


-ਸਲੋ ਫਰ, ੨੫੦੧ (1379) 


“ਤਿਸ ਕਾ ਅੰਦਰੁ ਚਿਤੁ ਨ ਭਿਜਈ ਮੁਖਿ ਫੀਕਾ ਆਲਾਉ। ”” 
-ਗੁਜ ੩, ਵਾਰ ਦਸ, ੩, ੨:੩ (511) 


“ਸਚੁ ਸਚੇ ਕੀ ਸਿਫਤਿ ਸਲਾਹ ਹੈ ਸੋ ਕਰੇ ਜਿਸੁ ਅੰਦਰੁ ਭਿਜੈ । ” 
-ਗਉ ੪, ਵਾਰ ੨0:੧ (312) 
ਛੋਤ ਨਾਲ ਭ੍ਰਿਸ਼ਟ ਹੋਣਾ ਅਪਵਿਤਰ ਹੋਣਾ 
“ਸੁਚੇ ਅਗੈ ਰਖਿ ਓਨੁ ਕੋਇ ਨ ਭਿਟਿਓ ਜਾਇ। ” 
-ਆਸਾ ੧, ਵਾਰ ੧੯ਸ, ੧, ੧:੨ (473) 





3309 


-ਸਿਰੀ ੪, ੬੬, ੩੩ (40) 


“ਜਿਨਾ ਸਤਿਗੁਰ ਭੇਟਿਆ ਤਿਨ ਨੇੜਿ ਨ ਭਿਟੈ ਮਾਇ। ” 
-ਗਉ ੩, ਅਸ ੯, ੬:੨ (233) 
(2) ਅਪਵਿਤਰ ਹੋਵੇ 
“ਮਤੁ ਭਿਟੈ ਵੇ ਮਤਿ ਭਿਟੈ । ” 
-ਆਸਾ ੧, ਵਾਰ ੧੬ਸ, ੧, ੨:੧੭ (472) 


“ਤਿਨ ਕੌ ਅਵਤਾਰੁ ਭਯਉ ਕਲਿ ਭਿੰਤਰਿ ਜਸੁ ਜਗਤ ਪਰਿ ਛਾਇਯਉ। ”” 
-ਸਵ ੪, ਬਲ ੩:੩ (1405) 


“ਓਹੁ ਪਿਆਰਾ ਜੀਅ ਕਾ ਜੋ ਖੋਲੈ ਭਿਤਾ। (ਭਾਵ ਪਰਦਾ) 
-ਰਾਮ ੫, ਵਾਰ ੧੯:੪ (965) 


“ਹੁਕਮੀ ਸ੍ਰਿਸਟਿ ਸਾਜੀਅਨੁ ਬਹੁ ਭਿਤਿ ਸੰਸਾਰਾ। ” 
-ਸੂਹੀ ੩, ਵਾਰ ੨:੧ (786) 
(2) ਚੋਗਾ 
“ਪਉਦੀ ਭਿਤਿ ਦੇਖਿ ਕੈ ਸਭਿ ਆਇ ਪਏ ਸਤਿਗੁਰ ਕੀ ਪੈਰੀ ਲਾਹਿਓਨੁ ਸਭਨਾ 
ਕਿਅਹੁ ਮਨਹੁ ਗੁਮਾਨੁ । ”” 
-ਬਿਲਾ ੪, ਵਾਰ ੧0:੬ (853) 


“ਨਿਰਗੁਨ ਹਰੀਆ ਸਰਗੁਨ ਧਰੀਆ ਅਨਿਕ ਕੋਠਰੀਆ ਭਿੰਨ ਭਿੰਨ ਭਿੰਨ ਭਿਨ 
ਕਰੀਆ।” 
-ਸੂਹੀ ੫, ੪੪, ੧:੧ (746) 


ਹੋਰ ਰੂਪ: 
ਭਿੰਨ- 
“ਭਿੰਨ ਭਿੰਨ ਵੇਖੈ ਹਰਿ ਪ੍ਰਭੁ ਰੰਗਾ। (ਵੱਖ ਵੱਖ) 


-ਗਉ ੩, ੨੯, ੧:੩ (160) 
“ਆਵਤ ਹੁਕਮਿ ਬਿਨਾਸ ਹੁਕਮਿ ਆਗਿਆ ਭਿੰਨ ਨ ਕੋਇ । (ਵਖਰਾ) 
-ਗਉ ੫. ਬਾਅ ੭ਸ:੧ (251) 
“ਸਾਧ ਕੈ ਸੰਗਿ ਮਾਇਆ ਤੇ ਭਿੰਨ । ”(ਨਿਰਲੇਪ) 
-ਗਉ ੫. ਸੁਖ ੭, ੨:੯ (271) 
“ਆਵੈ ਲਹਰਿ ਸਮੁੰਦ ਸਾਗਰ ਕੀ ਖਿਨ ਮਹਿ ਭਿੰਨ ਭਿੰਨ ਢਹਿ ਪਈਆ। ”(ਵਖ ਵਖ 
ਭਾਵ ਟੁਕੜੇ ਟੁਕੜੇ ਹੋਕੇ) 
-ਬਿਲਾ ੪, ਅਸ ੩, ੭੨ (835) 





3310 


ਭਿਜੀ ਹੋਈ ਭਾਵ ਸੁਹਾਵਨੀ, ਸੁਖਦਾਈ 
“ਭਿੰਨੜੀ ਰੈਣਿ ਭਲੀ ਦਿਨਸ ਸੁਹਾਏ ਰਾਮ। ”” 


-ਬਿਲਾ ੧, ਛੰਤ ੨, ੨:੧ (844) 


-ਮਾਝ ੪, ੭, ੩੨ (96) 
ਭਿੰਨਿਅੜੇ ---- ਭਿਜੇ ਹੋਏ 
“ ਰਸ ਭਿੰਨਿਅੜੇ ਅਪੁਨੇ ਰਾਮ ਸੰਗੇ ਸੇ ਲੋਇਣ ਨੀਕੇ ਰਾਮ। ? 
-ਬਿਲਾ ੫. ਛੰਤ ੫. ੪:੧ (848) 


“ਗੁਰ ਅੰਮ੍ਰਿਤ ਭਿੰਨੀ ਦੇਹੁਰੀ ਅੰਮਿ੍‌ਤੁ ਬੁਰਕੇ ਰਾਮਰਾਜੇ । ? 
-ਆਸਾ ੪, ਛੰਤ ੧੬, ੪:੧ (449) 
“ਭਿੰਨੀ ਰੈਨੜੀਐ ਚਾਮਕਨਿ ਤਾਰੇ। ”(ਭਿਜੀ ਭਾਵ ਸੁਹਾਵਨੀ) 
-ਆਸਾਂ ੫, ਛੰਤ ੧0, ੧:੧ (459) 
ਹੋਰ ਰੂਪ: 
ਭਿਨੀ- 
“ਹਰਿ ਰੰਗਿ ਚਲੂਲੇ ਜੋ ਰਤੇ ਤਿਨ ਭਿਨੀ ਹਰਿ ਰੰਗਿ ਚੋਲੀਆ। ”(ਭਿਜੀ) 
-ਗਉ ੪, ਵਾਰ ੧੯ਸ, ੪, ੧:੫ (311) 
ਭਿੰਨੀਆ- 
“ਕਰ ਜੋੜਿ ਸਾਧਨ ਕਰੈ ਬਿਨਤੀ ਰੈਣਿ ਦਿਨੁ ਰਸਿ ਭਿੰਨੀਆ। ”(ਭਿਜੀ ਹੋਈ) 
-ਗਉ ੧, ਛੰਤ ੧, ੪:੫ (242) 
ਵਖ, ਅਡ 
“ਅਲਿ ਕਮਲ ਭਿੰਨੁ ਨ ਭੇਤੁ । 
-ਬਿਲਾ ੫, ਅਸ ੨, ੬:੪ (838) 


“-ਦਿਹ ਚਾਲ ਨਿਰਾਲੀ ਗੁਰਮੁਖੀ ਗੁਰ ਦੀਖਿਆ ਸੁਣਿ ਮਨੁ ਭਿੰਨੇ । ” 
-ਗਉ ੪, ਵਾਰ ੨੫:੫ (314) 


“ਨਾਨਕ ਤਰਵਰੁ ਏਕੁ ਹੈ ਏਕੋ ਫੁਲੁ ਭਿਰੰਗੁ । ” 
-ਮਾਰੂ ੩, ਵਾਰ ਦਸ, ੩, ੨:੨ (1089) 





3311 


- ਗੋਡ ਕਬ, ੪, ੧:੧ (870) 


“ਰਾਜੇ ਓਇ ਨ ਆਖੀਅਹਿ ਭਿੜਿ ਮਰਹਿ ਫਿਰਿ ਜੂਨੀ ਪਾਹਿ। ” 

-ਵਡ ੪, ਵਾਰ ੧੧ਸ, ੩, ੧:੫ (590) 
(2) ਲੜਾਈ/ ਜੰਗ ਵਿਚ 
“ਨ ਭੀਜੈ ਭੇੜਿ ਮਰਹਿ ਭਿੜਿ ਸੂਰ। ” 

-ਸਾਰ ੪, ਵਾਰ ੧ੋਸ, ੧, ੨:੮ (1237) 


“ਜਿਉ ਰਾਜੇ ਰਾਜੁ ਕਮਾਵਦੇ ਦੁਖ ਸੁਖ ਭਿੜੀਆ। ”” 
-ਗੁੂਜ ੩, ਵਾਰ ੧੯:੨ (516) 


“ਆਪਿ ਭਿੜੈ ਮਾਰੇ ਆਪਿ ਆਪਿ ਕਾਰਜੁ ਰਚਿਆ। ? 
-ਮਲਾ ੧, ਵਾਰ ੪:੪ (1280) 


“ਹੈ ਭੀ ਸਚੁ ਨਾਨਕ ਹੋਸੀ ਭੀ ਸਚੁ । ? 
-ਜਪੁ ੧, ੧":੨ (1) 
“ਹੈ ਭੀ ਹੋਸੀ ਜਾਇ ਨ ਜਾਸੀ ਸਚਾ ਸਿਰਜਣਹਾਰੋ। ? 
-ਸਿਰੀ ੧, ੨੮, ੩੨ (24) 
“ਡੀ ਸੋ ਫੋਗੁ ਸਮਾਲੀਐ ਦਿਚੈ ਅਗਿ ਜਾਲਾਇ। ?” 
- ਮਾਝ ੧, ਵਾਰ ੧੧ਸ, ੧, ੨:੪ (143) 
(2) ਫਿਰ ਵੀ, ਤਾਂ ਵੀ 
“ਡੀ ਤੇਰੀ ਕੀਮਤਿ ਨ ਪੰਵੈ ਹਉ ਕੇਵਡੁ ਆਖਾ ਨਾਉ। ?” 
- ਸਿਰੀ ੧, ੨, ੧੩ (14) 
“ਲਹਰੀ ਨਾਲਿ ਪਛਾੜੀਐ ਭੀ ਵਿਗਸੈ ਅਸਨੇਹਿ। ”” 
- ਸਿਰੀ ੧, ਅਸ ੧੧, ੧:੨ (59) 
(3) ਤਾਂ 
“ਨਾਨਕ ਜਿਹੁ ਮਨੁ ਮਾਰਿ ਮਿਲੁ ਭੀ ਫਿਰਿ ਦੁਖੁ ਨ ਹੋਇ। ”? 
- ਸਿਰੀ ੧, ੧੮, ੫:੩ (21) 
(4) ਤਾਂ ਤੇ, ਇਸ ਲਈ 
“ਭੀ ਕਰਤਾ ਰਹੁ ਡਰਣਾ। ”” 
- ਸਿਰੀ ੧, ੨੮, ੧":੨ (24) 
(5) ਫਿਰ, ਮੁੜ 
“ਖਾਧਾ ਹੋਇ ਸੁਆਹ, ਭੀ ਖਾਣੇ ਸਿਉ ਦੋਸਤੀ। ”” 


“ਭੀ ਉਠਿ ਰਚਿ ਓਨੁ ਵਾਦੁ ਸੈ ਵਰ੍ਹਿਆ ਕੀ ਪਿੜ ਬਧੀ। ” 

-ਮਾਝ ੧, ਵਾਰ ੧੭, ੧, ੧:੬੧;੮ (146) 
“ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ । ? 

-ਆਸਾ ੧, ਵਾਰ ੧ਪਸ, ੧, ੨੫ (471) 





3312 


“ਡੀ ਸਾਲਾਹਿ ਹੁ ਸਾਚਾ ਸੋਇ। (ਭਾਵ ਨਿਤ) 
-ਸੋਰ ੧, ੧, ੧%:੧ (595) 
(6) ਭੂਤਕਾਲ ਬੋਧਕ, ਭਦਿਆ 
“ਹੇ ਅਪਰੰਪਰ ਹਰਿ ਹਰੇ ਹੈ ਭੀ ਹੋਵਨਹਾਰ। ”? 
-ਗਉ ੫. ਬਾਅ ੫੫:੫ (261) 
(7) ਭਇਆ, ਹੋਇਆ 
“ਪਹਿਲੈ ਪਹਰੈ ਫੁਲੜਾ ਫਲੂ ਭੀ ਪਛਾ ਰਾਤਿ। ”” 
-ਸਲੋ ਫਰ, ੧੧੨:੧ (1384) 
(8) ਅਤੇ 
“ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ । ? 
-ਆਸਾ ੧, ਵਾਰ ੧ਪਸ, ੧, ੨੫ (471) 
(9) ਜੇ 
“ਸਤਿਗੁਰ ਕੈ ਭਾਣੈ ਭੀ ਚਲਹਿ ਤਾ ਦਰਗਹ ਪਾਵਹਿ ਮਾਣ। ”” 
-ਸੋਰ ੪, ਵਾਰ ੧੧ਸ, ੩, ੧:੫ (646) 
(ਸ਼ਬਦਾਰਥ ਅਰਥ ਹਰ ਹਾਲਤ ਵਿਚ ਵੀ ਕਰਦਾ ਹੈ) 


-ਆਸਾਂ ੫, ੫੪, ੩:੧ (384) 


ਭੀਹਾਲੇ- 
“ਦੁੰਦਰ ਦੂਤ ਭੂਤ ਭੀਹਾਲੇ । ”(ਡਰਾਉਣੇ) 
-ਮਾਰੂ ੧, ਸੋਲਾ ੧੧, ੮:੧ (1031) 
ਭੀਹਾਵਲਾ ---- ਡਰਾਉਣਾ 
“ਭਾਣੈ ਸਹੁ ਭੀਹਾਵਲਾ ਹਉ ਆਵਣਿ ਜਾਣਿ ਮੁਈਆਸਿ ਜੀਉ।” 
-ਸੂਹੀ ੧, ਕੁਚ ੨:੭ (762) 
ਭੀਹਾਵਲਿ ---- ਭੈ ਭੀਤ, ਡਰੀ ਸਹਿਮੀ ਹੋਈ 
“ਵਿਣੁ ਨਾਵੈ ਬਾਜਾਰੀਆ ਭੀਹਾਵਲਿ ਹੋਈ। ”” 
- ਮਲਾ ੧, ਵਾਰ ੧੨:੭ (1283) 
ਭੀਹਾਵਲੈ ---- ਡਰਾਉਣੇ 
“ਬਨਿ ਭੀਹਾਵਲੈ ਹਿਕੁ ਸਾਥੀ ਲਧਮੁ ਦੁਖ ਹਰਤਾ ਹਰਿ ਨਾਮਾ। ”? 
-ਗੂਜ ੫, ਵਾਰ ੧੭ਸ, ੫, ੨:੧ (519) 


-ਗਉ ੪, ੪੨, ੧:੧ (164) 


“ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ। ” 





3313 


-ਧਨਾ ੩, ੯, ੧੧ (666) 
ਹੋਰ ਰੂਪ: 


ਭੀਖਕੁ- 
“ਕੋਈ ਭੀਖਕੁ ਭੀਖਿਆ ਖਾਇ। ”(ਮੰਗਤਾ) 


-ਆਸਾ ੧, ੧੮, ੧:੧ (354) 
ਕਕੋਰੀ (ਲਖਨਊ ਦੇ ਨੇੜੇ) ਦਾ ਵਸਨੀਕ ਸੂਫੀ ਫਕੀਰ ਜਿਸ ਦੇ ਦੋ ਸ਼ਬਦ ਸੋਰਠ ਰਾਗ 
ਵਿਚ ਸ੍ਹੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ 
“ਕਹੁ ਭੀਖਨ ਦੁਇ ਨੈਨ ਸੰਤੋਖੇ ਜਹ ਦੇਖਾਂ ਤਹ ਸੋਈ । ? 

-ਸੋਰ ਭੀਖ, ੨, ੨੨ (659) 
ਹੋਰ ਰੂਪ: 


ਭੀਖਨੁ- 
“ਗੁਰ ਪਰਸਾਦਿ ਕਹੈ ਜਨੁ ਭੀਖਨੁ ਪਾਵਉ ਮੋਖ ਦੁਆਰਾ। ” 
- ਸੋਰ ਭੀਖ, ੨, ੩੨ (659) 


-ਆਸਾ ੧, ੧੮, ੧:੧ (354) 


“ਛੂਟੇ ਕੂੰਡੇ ਭੀਗੈ ਪੁਰੀਆ ਚਲਿਓ ਜੁਲਾਹੋ ਰੀਸਾਈ। ” 
-ਗਉ ਕਬ, ੫੪, ੩:੨ (335) 


“ਮਨਮੁਖੁ ਸਚਿ ਨ ਭੀਜਈ ਕੂੜੁ ਕੂੜਿ ਗਡਾਵੈ । (ਭਾਵ ਰਚਦਾ, ਖੁਭਦਾ) 
-ਆਸਾ ੧, ਅਸ ੧੫. ੪੯੧ (419) 
ਹੋਰ ਰੂਪ: 
ਭੀਜਏ- 
“ਨਾਨਕ ਪਿਉ ਪ੍ਰਿਉ ਕਰਿ ਪੁਕਾਰੇ ਰਸਨ ਰਸਿ ਮਨੁ ਭੀਜਏ । ”(ਭਿਜ ਜਾਂਦਾ ਹੈ) 
-ਆਸਾਂ ੧, ਛੰਤ ੧, ੨੬ (436) 


(1) ਭਿਜਦਾ ਭਾਵ ਪ੍ਰਸੰਨ ਹੁੰਦਾ ਹੈ, ਰੀਝਦਾ ਹੈ 
“ਆਪੇ ਖੇਲ ਖਿਲਾਵੈ ਦਿਨੁ ਰਾਤੀ ਆਪੇ ਸੁਣਿ ਸੁਣਿ ਭੀਜਾ ਹੇ। ? 
-ਮਾਰੂ ੫, ਸੋਲਾ ੩, ੩:੩ (1073) 
(2) ਭਿਜਾ ਭਾਵ ਰਸ ਵਾਲਾ ਹੋਇਆ 
“ਹਰਿ ਰਸੁ ਚਾਖਿਆ ਤਉ ਮਨੁ ਭੀਜਾ ਪ੍ਣਵਤਿ ਨਾਨਕੁ ਅਵਰੁ ਨ ਦੁਜਾ। ” 


-ਪ੍ਭਾ ੧, ਅਸ ੫, ੮:੩ (1345) 
(1) ਭਿਜਣਾ ਭਾਵ ਦੁਵਤ ਹੋਣਾ, ਪਸੀ ਜਨਾ 


“ਸਬਦਿ ਨ ਭੀਜੈ ਸਾਕਤਾ ਦੁਰਮਤਿ ਆਵਨੁ ਜਾਨੁ। ? 
-ਸਿਰੀ ੧, ੧੯, ੧:੨ (21) 





3314 


(2) ਭਿਜਨਾ ਭਾਵ ਤ੍ਰਿਪਤ ਹੋ ਜਾਣਾ, ਰਜ ਜਾਣਾ, ਰਸਿਕ ਹੋ ਜਾਣਾ 
“ਮੇਰੀ ਸਰਧਾ ਪੂਰਿ ਜਗ ਜੀਵਨ ਦਾਤੇ ਮਿਲਿ ਹਰਿ ਦਰਸਨਿ ਮਨੁ ਭੀਜੈ ਜੀਉ। ” 
-ਮਾਝ ੪, ੪, ੧੩ (95) 
(3) ਪ੍ਰਸੰਨ ਹੋਣਾ, ਹੀਝਣਾ 
“ਕਵਨ ਸੁ ਜੁਗਤਿ ਜਿਤੁ ਕਰਿ ਭੀਜੈ । ” 
- ਗਉਂ ੫, ੮੫, ੨੨ (181) 
(4) ਭਿਜਣਾ ਭਾਵ ਰੰਗਿਆ ਜਾਣਾ 
“ਗੁਰ ਪੁਸਾਦਿ ਮੇਰਾ ਮਨੁ ਭੀਜੈ ਏਹਾ ਸੇਵ ਬਨੀ ਜੀਉ। ” 
-ਗੂਜ ੩, ੪, ੧":੨ (491) 
(5) ਭਿਜਣਾ ਭਾਵ ਪ੍ਰਚ ਜਾਣਾ 
“ਵਾਦੁ ਪੜੈ ਰਾਗੀ ਜਗੁ ਭੀਜੈ । (ਰਾਗ ਦੁਆਰਾ ਮਨ ਨੂੰ ਪ੍ਰਚਾਉਂਦਾ ਹੈ) 
-ਰਾਮ ੧, ਅਸ ੫. ੨੧ (905) 
(6) ਭਿਜੇ ਭਾਵ ਛੋਹੇ 
“ਸੈਲਾ ਊਜਲੂ ਤਾ ਥੀਐ ਪਾਰਸ ਸੰਗਿ ਭੀਜੈ। ” 
-ਮਾਰੂ ੧, ਅਸ ੬, ੭:੨ (1012) 


-ਗਉ ੫, ੧੪੪", ੨੧ (211) 


“ਨਵੰਤ ਦੁਆਰੰ ਭੀਤ ਰਹਿਤੰ ਬਾਇ ਰੂਪੰ ਅਸਥੰਭਨਹ। ”” 
-ਸਸ ੫, ੪:੨ (1354) 


“ਇਹ ਭੀਤਰ ਤੇ ਇਨ ਕਉ ਡਾਰਹੁ ਆਪਨ ਨਿਕਟਿ ਬੁਲਾਵਹੁ । ” 
-ਸੋਰ ੫, ੩੧, ੧੨ (617) 


ਹੋਰ ਰੂਪ: 
ਭੀਤਰਿ- 
“ਮਾਇਆ ਜਾਲੂ ਪਸਾਰਿਆ ਭੀਤਰਿ ਚੋਗ ਬਣਾਇ। ” 


-ਸਿਰੀ ੫, ੯੧, ੩:੧ (50) 


(1) ਅੰਦਰ, ਵੇਖੋ “ਭੀਤਰ ? 
_ ਏਕ ਕੀ ਕਰਿ ਆਸ ਭੀਤਰਿ। ”(ਅੰਦਰ ਭਾਵ ਦਿਲ ਵਿਚ) 

-ਰਾਮ ੫, ੪80, ੨:੧ (895) 
(2) ਵਿਖੇ, ਵਿਚ 
“ਨਾ ਮਰ ਜਾਦੁ ਆਇਆ ਕਲਿ ਭੀਤਰਿ ਬਾਹੁੜਿ ਜਾਸੀ ਨਾਗਾ। ”” 

-ਸਿਰੀ ੧, ਪਹ ੧, ੧:੪ (74) 

“ਕਵਨ ਕਾਜ ਸਿਰਜੇ ਜਗ ਭੀਤਰਿ ਜਨਮਿ ਕਵਨ ਫਲੁ ਪਾਇਆ। ” 

-ਰਾਮ ਕਬ, ੮, ੧੧ (970) 
(3) ਵਿਚਕਾਰ ,ਵਿਚ 
“ਮਾਤ ਪਿਤਾ ਭਾਈ ਸੁਤ ਬਨਿਤਾ ਤਿਨ ਭੀਤਰਿ ਪ੍ਰਭੂ ਸੰਜੋਇਆ। ” 





3315 


-ਸਿਰੀ ੫, ਪਹ ੪, ੧:੪ (77) 


-ਬਿਲਾ ੫, ੩੩, ੧":੨ (808) 


“ਗੁਰ ਮਿਲਿ ਜੀਤਾ ਹਰਿ ਹਰਿ ਕੀਤਾ ਤੂਟੀ ਭੀਤਾ ਭਰਮ ਗੜਾ। ” 
-ਆਸਾਂ ੫, ਛੰਤ ੧, ੪:੩ (453) 
ਹੋਰ ਰੂਪ: 
ਭੀਤਿ- 
“ਬਿਨੁ ਨਾਂਵੈ ਦੁਖੁ ਦੇਹੁਰੀ ਜਿਉ ਕਲਰ ਕੀ ਭੀਤਿ । (ਕੰਧ) 
-ਸਿਰੀ ੧, ਅਸ ੮, ੪੯੧ (58) 
ਭੀਤਿ- 
“ਧਨ ਪਿਰ ਕਾ ਇਕ ਹੀ ਸੰਗਿ ਵਾਸਾ ਵਿਚਿ ਹਉਮੈ ਭੀਤਿ ਕਰਾਰੀ । ? 
-ਮਲਾ ੪, ੧, ੪੨੧ (1263) 


-ਗਉ ੫. ਸੁਖ ੫, ੭:੪ (269) 


“ਤ੍ਰਿਖਾਵੰਤ ਜਲੂ ਪੀਵਤ ਠੰਢਾ ਤਿਉਹਰਿ ਸੰਗਿ ਇਹੁ ਮਨੁ ਭੀਨਾ ਜੀਉ । ”(ਭਿਜ 
ਗਿਆ) 


-ਮਾਝ ੫; ੨੧, ੨:੩ (100) 
“ਸੁਣਿ ਸਬਦੁ ਤੁਮਾਰਾ ਮੇਰਾ ਮਨੁ ਭੀਨਾ। ”(ਭਾਵ ਪ੍ਰਸੰਨ ਹੋ ਗਿਆ, ਸੰਤੁਸ਼ਟ ਹੋ 
ਗਿਆ) 
-ਤੁਖਾ ੫, ਛੰਤ ੧, ੧:੨ (1117) 
ਭੀਨਾਂ- 
“ਆਆਂਧੀ ਪਾਛੇ ਜੋ ਜਲੁ ਬਰਖੈ ਤਿਹਿ ਤੇਰਾ ਜਨੁ ਭੀਨਾਂ। ”(ਭਿਜ ਗਿਆ, ਰਸ ਵਾਲਾ ਹੋ 
ਗਿਆ) 
-ਗਉ ਕਬ, ਅਸ ੪੩, ੨:੧ (332) 
ਭੀਨੀ- 
“ਗੁਰਮੁਖਿ ਰੰਗੁ ਭਇਆ ਅਤਿ ਗੂੜਾਹਰਿ ਰੰਗਿ ਭੀਨੀ ਮੇਰੀ ਚੋਲੀ। ” 
-ਗਉ ੪, ੫੩, ੧:੨ (168) 
ਭੀਨੇ- 
“ਹਰਿ ਸਿਮਰਨਿ ਮੇਰਾ ਮਨੁ ਤਨੁ ਭੀਨੇ । ”(ਭਿਜ ਗਿਆ, ਰਜ ਗਿਆ) 
-ਆਸਾ ਕਬ, ੩, ੨:੪ (476) 
ਭੀਨੈ- 
“ਹਉਮੈ ਗਰਬੁ ਜਾਇ ਮਨ ਭੀਨੈ । ”(ਭਿਜਿਆਂ) 





3316 


-ਰਾਮ ੧, ਅਸ ੬, ੮:੧ (906) 


“ਕਹਤ ਕਬੀਰ ਭੀਰ ਜਨ ਰਾਖਹੁ ਹਰਿ ਸੇਵਾ ਕਰਉ ਤੁਮਾਰੀ। ” 

-ਰਾਮ ਕਬ, ੮, ੫:੨ (971) 
(2) ਇਕੱਠ 
“ਸਾਧ ਸੰਗਤਿ ਕੀ ਭੀਰ ਜਉ ਪਾਈ ਤਉ ਨਾਨਕ ਹਰਿ ਸੰਗਿ ਮਿਰੀਆ। ”” 

-ਸਾਰ ੫, ੨੪, ੨੨ (1209) 


“ਭਗਵਤ ਭੀਰਿ ਸਕਤਿ ਸਿਮਰਨ ਕੀ ਕਟੀ ਕਾਲ ਭੈ ਫਾਸੀ। (ਭੀੜ ਸਾਧ ਸੰਗਤ 
ਦੀ) 

-ਭੈਰ ਕਬ, ੧੭, ੬:੧ (1162) 
(3) ਭੀੜਾ, ਤੰਗ 
“ਸਾਦ ਬਿਕਾਰ ਬਿਕਾਰ ਝੂਠ ਰਸ ਜਹ ਜਾਨੋ ਤਹ ਭੀਰ ਬਾਟੁਲੀ । ” 

-ਸਾਰ ੫, ੬੧, ੨:੧ (1216) 


(1) ਅਪਦਾ, ਭੀੜਾ, ਮੁਸੀਬਤ, ਦੁਖ, ਔਖ 
“ਪ੍ਰਭੁ ਚਿਤਿ ਆਵੈ ਤਾ ਕੈਸੀ ਭੀੜ । ? 
-ਬਿਲਾ ੫. ੩, ੨੧ (802) 
(2) ਇਕੱਠ, ਹਜੂਮ 
“ਸਾਥ ਲਡੇ ਤਿਨ ਨਾਠੀਆ ਭੀੜ ਘਣੀ ਦਰੀਆਉ। ” 
-ਮਾਰੂ ੧, ਅਸ ੧0, ੩:੨ (1015) 


“ਭੀੜਹੁ ਮੋਕਲਾਈ ਕੀਤੀਅਨੁ ਸਭ ਰਖੇ ਕੁਟੰਬੈ ਨਾਲਿ। ? 


-ਰਾਮ ੫. ਵਾਰ ੩ਸ, ੫. ੧:੧ (957) 


“ਆਵਣੁ ਜਾਣੁ ਨ ਸੁਝਈ ਭੀੜੀ ਗਲੀ ਫਹੀ। ”” 
-ਰਾਮ ੩, ਵਾਰ ੧੩ਸ, ੧, ੨੫ (953) 
ਹੋਰ ਰੂਪ: 
ਭੀੜੀਆ- 
“ਜਿਥੈ ਅਵਘਟ ਗਲੀਆ ਭੀੜੀਆ ਤਿਥੈ ਹਰਿ ਹਰਿ ਮੁਕਤਿ ਕਰਾਇ । ”(ਤੰਗ) 
-ਮਾਰੂ ੪, ੩, ੧:੩ (996) 
ਭੀੜੈ- 
“ਹੁਕਮ ਕੀਏ ਮਨਿ ਭਾਵ ਦੇ ਰਾਹਿ ਭੀੜੈ ਅਗੈ ਜਾਵਣਾ। ”? 
-ਆਸਾ ੧, ਵਾਰ ੧੪:੩ (471) 





3317 


-ਜੈਤ ੪, ੨, ੨੧੨ (696) 


ਜੋਗੀਆਂ ਦੀ ਮਿਥੀ ਹੋਈ ਇਕ ਨਾੜੀ ਜੋ ਰੀੜ ਦੀ ਹੱਡੀ ਦੇ ਨਾਲ ਨਾਲ ਦਿਮਾਗ ਵਿਚ 
ਜਾਂਦੀ ਹੈ, ਕੁੰਡਲਨੀ ਨਾੜੀ। 
“ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ। ” 

-ਸੋਰ ੫, ਅਲ ੩, ੧:੧ (641) 


-ਰਾਮ ਕਬ, ੧0, ੨:੩ (972) 


ਧਰਤੀ, ਜ਼ਮੀਨ 
ਲੀ ਬਿਰਖ ਬਾਗ ਭੁਇ ਚੋਖੀ ਸਿੰਚਿਤ ਭਾਉ ਕਰੇਹੀ। ? 
-ਆਸਾ ੧, ੧੯, ੩:੧ (354) 
ਭੁਇਅੰਗ ---- ਸੱਪ 
“ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ ਅਬ ਕਛੁ ਮਰਮੁ ਜਨਾਇਆ। ” 
-ਸੋਰ ਰਵਿ, ੧, ੩:੧ (658) 
ਭੁਇਅੰਗਨਿ--- ਸੱਪ 
“ਭੁਇਅੰਗਨਿ ਬਸਰੀਆ। ”” 
-ਬਿਹਾ ੫, ੧, ੧੨ (537) 
ਭੁਇਅੰਗਮ --- (1) ਕੁੰਡਲਨੀ ਨਾੜੀ ਜੋ ਸੱਪ ਦੀ ਸ਼ਕਲ ਦੀ ਹੁੰਦੀ ਹੈ 
“ਕਿਨਹੀ ਨਿਵਲ ਭੁਇਅੰਗਮ ਸਾਧੇ । ”” 
-ਰਾਮ ੫, ਅਸ ੧, ੧:੩ (912) 
(2) ਸੱਪ 
“ਮਾਇਆ ਬਿਖੁ ਭੁਇਅੰਗਮ ਨਾਲੇ । ? 


-ਮਾਰੂ ੧, ਸੋਲ ੯, ੧੩:੧ (1029) 


ਭੁਇਅੰਗਮੁ --- ਪੇਚੀਦਾ, ਵਲਦਾਰ 
“ਮਾਇਆ ਭੁਇਅੰਗਮੁ ਸਰਪੁ ਹੈ ਜਗੁ ਘੇਰਿਆ ਬਿਖੁ ਮਾਇ। ”? 
-ਸਲੋ ੩, ੨੨੧੧ (1415) 
ਭੁਇਅੰਗਾ---- (1) ਸਪ 
“ਜਪਿ ਜਪਿ ਨਾਮੁ ਗੁਰਮਤਿ ਸਾਲਾਹੀ ਮਾਰਿਆ ਕਾਲੂ ਜਮ ਕੰਕਰ ਭੁਇਅੰਗਾ। ”” 
-ਆਸਾ ੪, ੫੯, ੧":੨ (367) 
(2) ਸਾਗਰ ਜੋ ਬਾਹਾਂ ਦਾ ਬਲ ਨਾਲ ਨਾ ਤਰਿਆ ਜਾ ਸਕੇ 
“ਚੜਿ ਲੰਘਾ ਜੀ ਬਿਖਮੁ ਭੁਇਅੰਗਾ ਰਾਮ। ? 
-ਵਡ ੪, ਘੋੜੀ ੧, ੨੨ (575) 
ਭੁਸਰੀਆ ---- ਰੋਟ, ਮੰਨ 
“ਨਾਨਕ ਭੁਸਰੀਆ ਪਕਾਈਆ ਪਾਈਆ ਥਾਲੈ ਮਾਹਿ। ” 
-ਮਾਰੂ ੫. ਵਾਰ ੬ਸ, ੫, ੩:੧ (1096) 





3318 


_“ਫਾਟੇ ਨਾ ਕਨ ਟੂਟੇ ਕਾਧਨ ਕੋਦਉ ਕੋ ਭੁਸੁ ਖਈ ਹੈ। ” 
-ਗੂਜ ਕਬ, ੧, ੧%:੨ (524) 


“ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ। ”” 
-ਜਪੁ ੧, ੧:੩ (1) 
(2) ਇਛਾ, ਤਾਂਘ, ਤ੍ਰਿਸਨਾ 
“ਅਗਿਆਨ ਮਤੀ ਅੰਧੇਰੁ ਹੈ ਬਿਨੁ ਪਿਰ ਦੇਖੇ ਭੁਖ ਨ ਜਾਇ। (ਮਿਲਣਦੀ) 
-ਸਿਰੀ ੩, ੬੧, ੩:੨ (38) 
“-ਤੇਰਿਆ ਭਗਤਾ ਭੁਖ ਸਦ ਤੇਰੀਆ। ” 
-ਸਿਰੀ ੫, ਅਸ ੨੯, ੧੫੮ (74) 
“ਮੇਰਾ ਹਰਿ ਪ੍ਰਭੁ ਦਸਹੁ ਮੈ ਭੁਖ ਲਗਾਈ। ”(ਇਛਾ, ਤਾਂਘ) 
-ਮਾਝ ੪, ੪, ੧੨ (95) 
“ਸਤਿ ਗੁਰਿ ਨਾਮੁ ਬੁਝਾਇਆ ਵਿਣੁ ਨਾਵੈ ਭੁਖ ਨ ਜਾਈ। (ਤ੍ਰਿਸ਼ਨਾ) 
-ਆਸਾ ੩, ਅਸ ੨੫, ੧":੧ (423) 


_<ਮਿਰਤੁ ਮੰਜਾਰ ਪਸਾਰਿ ਮੁਖੁ ਨਿਰਖਤ ਭੁੰਚਤਿ ਭੁਗਤਿ ਭੁਖ ਭੁਖਨਾ । ”” 
-ਸਮੁ ੫, ੪":੫ (1388) 
` “ਸੈ ਬਹੁੜਿ ਨ ਤ੍ਰਿਸਨਾ ਭੁਖੜੀ ਹਉ ਰਜਾ ਤ੍ਰਿਪਤਿ ਅਘਾਇ ਜੀਉ। ” 
-ਸੂਹੀ ੫, ਕੁਚ ੩੧੨ (763) 


“ਮਨ ਭੁਖਾ ਭੁਖਾ ਮਨ ਕਰਹਿ ਮਤ ਤੂ ਕਰਹਿ ਪੁਕਾਰ। ”” 
-ਸਿਰੀ ੩, ੩੬, ੫:੧ (27) 
“ਤਿਸਨਾ ਅੰਦਰਿ ਅਗਨਿ ਹੈ ਨਹ ਤਿਪਤੈ ਭੁਖਾ ਤਿਹਾਇਆ। ”? 


-ਮਾਝ ੧, ਵਾਰ ੨੩ (138) 


(2) ਇਛਾਵਾ 
“ਸਚੁ ਗੁਰਮੁਖਿ ਜਿਨੀ ਸਲਾਹਿਆ ਤਿਨਾ ਭੁਖਾ ਸਭਿ ਗਵਾਈਆ। ” 
-ਮਾਝ ੧, ਵਾਰ ੨੩੫ (313) 
(3) ਭੁਖ, ਖਾਣ ਦੀ ਇਛਾ 
“ਸਭੁ ਜਨਮੁ ਤਿਨਾ ਕਾ ਸਫਲੂ ਹੈ ਜਿਨ ਹਰਿ ਕੇ ਨਾਮ ਕੀ ਮਨ ਲਾਗੀ ਭੁਖਾ। ” 
-ਵਡ ੪, ਵਾਰ ੬:੨ (588) 
“ਘਰਿ ਹੋਦੈ ਧਨਿ ਜਗੁ ਭੁਖਾ ਮੁਆ ਬਿਨੁ ਸਤਿਗੁਰ ਸੋਝੀ ਨ ਹੋਇ। (ਭੁਖ ਨਾਲ) 
-ਸਾਰ ੪, ਵਾਰ ੩੨ਸ, ੩, ੧੭ (1249) 


-ਆਸਾ ੫, ੧੫੮, ੨੪੫ (409) 





੬੬0 


“ਹਰਿ ਹਰਿ ਅੰਮ੍ਰਿਤੁ ਪੀ ਤ੍ਰਿਪਤਾਸੇ ਸਭ ਲਾਥੀ ਭੂਖ ਭੁਖਾਨੀ। ” 
-ਧਨਾ ੪, ੩, ੩:੨ (667) 


“ਸਾਕਤ ਨਰ ਸਭਿ ਭੂਖ ਭੁਖਾਨੇ ਦਰਿ ਠਾਢੇ ਜਮ ਜੰਦਾਰੇ। ” 
-ਨਟ ੪, ਅਸ ੨, ੬੧੨ (981) 


(1) ਤ੍ਰਿਸ਼ਨਾ ਦੇ ਅਧੀਨ ਰਹਿਣ ਨਾਲ, ਭੁਖਿਆਂ ਰਹਿਣ ਨਾਲ 
“ਭੁਖਿਆ ਭੂਖ ਨ ਉਤਰੀ ਜੇ ਬੰਨਾ ਪੁਰੀਆ ਭਾਰ। ” 
-ਜਪੁ ੧, ੧:੩ (1) 

(2) ਖਾਣ ਦੇ ਇੱਛਕ 
“ਭੁਖਿਆ ਗੰਢ ਪਵੈ ਜਾ ਖਾਇ। ” 

-ਮਾਝ ੧, ਵਾਰ ੧੨ਸ, ੧, ੨:੬ (143) 
(3) ਭੁਖ ਨਾ, ਭੁਖ ਸਦਕਾ 
“ਅੰਤਰਿ ਤ੍ਰਿਸਨਾ ਭੁਖ ਹੈ ਮੂਰਖ ਭੁਖਿਆ ਮੁਇ ਗਵਾਰ। ” 

-ਸੋਰ ੪, ਵਾਰ ੧੩ਸ, ੩, ੧:੪ (647) 


“ਚਾਰਿ ਪਦਾਰਥ ਨਵ ਨਿਧਿ ਪਾਵਹਿ ਬਹੁਰਿ ਨ ਤ੍ਰਿਸਨਾ ਭੁਖੀ। ” 


-ਸੋਰ ੫, ੩0, ੧੨ (617) 


“ਸੈ ਨੰਗੇ ਨਹ ਨੰਗ ਭੁਖੇ ਲਖ ਨ ਭੁਖਿਆ। ?” 
-ਮਾਰੂ ੫. ਵਾਰ ੧੯ਸ, ੫, ੧:੧ (1100) 


-ਮਲਾ ੧, ਵਾਰ ੨੩ਸ, ੧, ੧:੧ (1288) 


(1) ਖਾਣ ਵਾਲਾ, ਭੋਗਨ ਵਾਲਾ, ਸੇਵਨ ਵਾਲਾ 
“ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧੁ ਬਿਨੁ ਅਵਰੁ ਨ ਜਾਣਾ। ” 
੍‌੍ -ਆਸਾ ੪, ਸੋਪੁ ੧, ੨:੩ (11) 
“ਆਪੇ ਕਰਤਾ ਆਪੇ ਭੁਗਤਾ। ” 
-ਮਾਝ ੩, ਅਸ ੨੭, ੪੧ (125) 
(2) ਭੋਜਨ, ਖਾਣਾ 
“ਸਹਜ ਸੁਖ ਸੋ ਕੀਨੀ ਭੁਗਤਾ ਜੋ ਠਾਕੁਰਿ ਮਸਤਕਿ ਲੇਖਿਆ। ” 
-ਗਉ ੫, ੧੩੨", ੩:੨ (208) 





3320 


“ਭੁਗਤਿ ਗਿਆਨੁ ਦਇਆ ਭੰਡਾਰਣਿ ਘਟਿ ਘਟਿ ਵਾਜਹਿ ਨਾਦ। ( ਭੋਜਨ) 
-ਜਪੁ ੧, ੨੯੪੧ (16) 
“ਮੁਗਤਿ ਭੁਗਤਿ ਜੁਗਤਿ ਹਰਿ ਨਾਉ। (ਅਨੰਦ ਮਾਨਣਾ, ਭੋਗਣਾ) 
-ਗਉ ੫. ੧੬੯, ੪:੧ (200) 


“ਕੋਟਿ ਅਨੰਦ ਰਾਜ ਸੁਖੁ ਭੁਗਵੈ ਹਰਿ ਸਿਮਰਤ ਬਿਨ ਸੈ ਸਭ ਦੁਖੁ । ” 
-ਟੋਡੀ ੫, ੨੯, ੧":੨ (717) 
ਹੋਰ ਰੂਪ: 
ਭੋ ਗਵੈ- 
“ਸਰਬੇ ਏਕੁ ਅਨੇਕੈ ਸੁਆਮੀ ਸਭ ਘਟ ਭ੍ੋਗਵੈ ਸੋਈ । ”(ਭੋਗੇ) 
-ਸੋਰ ਰਵਿ, ੧, ੪:੧ (658) 


“ਆਵਹੁ ਮੀਤ ਇਕਤ੍ੂ ਹੋਇ ਰਸ ਕਸ ਸਭਿ ਭੁੰਚਹ । (ਭੋਗਦੇ ਹਾਂ) 
-ਆਸਾ ੫. ੧੧੪, ੧੧ (399) 
ਹੋਰ ਰੂਪ: 
ਭੁੰਚਹਿ- 
“ਭਗਤ ਰਤੇ ਤੇਰੇ ਨਾਮ ਸਿਉ ਸੁਖੁ ਭੁੰਚਹਿ ਸਭ ਠਾਇ । ”” 
-ਆਸਾ ੫, ਅਸ ੨, ੩੨ (431) 
ਭੁੰਚਹੁ- 
“ਤੁਸੀ ਭੋਗਿਹੁ ਭੁੰਚਹੁ ਭਾਈ ਹੋ । ”(ਖਾਵੋ) 
-ਸਿਰੀ ੫, ਅਰ ੨੯, ੪੧ (73) 
“ਸੁਖੁ ਭੁੰਚਹੁ ਮੇਰੇ ਭਾਈ । ”(ਮਾਨੋ, ਭੋਗੋ 
-ਸੋਰ ੫, ੯੨, ੨:੪ (631) 


ਸੇਵਕ ਸਭਿ ਭੁੰਚਣ ਲਗੇ ਹੰਉ ਸਤਿਗੁਰ ਕੈ ਕੁਰਬਾਨਾ। ” 
-ਵਡ ੫. ਛੰਤ ੧, ੩:੪ (577) 


“ਖਾਨ ਪਾਨ ਸੋਧੇ ਸੁਖ ਭੁੰਚਤ ਸੰਕਟ ਕਾਟਿ ਬਿਪਤਿ ਹਰੀ। ”” 
-ਸਮੁ ੫, ੩":੨ (1387) 


ਹੋਰ ਰੂਪ: 
ਭੁੰਚੰਤੇ- 
“ਦਾਨ ਪਰਾ ਪੂਰਬੇਣ ਭੂੰਚੰਤੇ ਮਹੀਪਤੇ । (ਭੋਗਦੇ ਹਨ) 


-ਸਸ ੫. ੨੪੧੧ (1356) 


“ਨਰਕੁ ਸੁਰਗੁ ਦੁਇ ਭੁੰਚਨਾ ਹੋਇ ਬਹੁਰਿ ਬਹੁਰਿ ਅਵਤਾਰ। ”” 
-ਗਉ ੫, ੧੫੮", ੨੨ (214) 





3321 


-ਗਉ ੫. ੧0੪, ੧":੨ (186) 


-ਗਉ ੫. ਸੁਖ ੭, ੨:੪ (271) 


“ਭੋਗ ਭੁੰਚਾਇ ਭੁਲਾਇਅਨੁ ਪਿਆਰੇ ਉਤਰੈ ਨਹੀ ਵਿਜੋਗੁ । ” 
-ਸੋਰ ੫, ਅਸ ੨, ੩:੩ (641) 
ਹੋਰ ਰੂਪ: 
ਭੁੰਚਾਏ- 
“ਕਾਪੜ ਭੋਗ ਰਸ ਅਨਿਕ ਭੁੰਚਾਏ । ”(ਖੁਆਂਦਾ ਹੈ) 
-ਪ੍ਰਭਾ ੫, ੧, ੨੧੧ (1337) 


“ਹਰਿ ਅਨਿਕ ਬਿੰਜਨ ਤੁਝੁ ਭੋਗ ਭੁੰਚਾਵਉ। ” 
-ਸੂਹੀ ੫, ੨੭, ੧":੨ (742) 
ਹੋਰ ਰੂਪ: 
ਭੁੰਚਾਵੈ- 
“ਭਗਤ ਕੀ ਨਿੰਦਾ ਨਰਕੁ ਭੁੰਚਾਵੈ । ” (ਭੁਗਾਉਦੀ ਹੈ) 
-ਭੈਰ ੫, ੩੪, ੨੨ (1145) 


“ਮਨ ਇਛੇ ਫਲ ਭੁੰਚਿ ਤੂ ਸਭੁ ਚੂਕੈ ਸੋਗੁ ਸੰਤਾਪੁ । ? 
ਨ ਹੂ -ਸਿਰੀ ੫, ੮੭, ੧":੨ (48) 
“ਨਿਹ ਕੰਟਕ ਰਾਜੁ ਭੁੰਚਿ ਤੁ ਗੁਰ ਮੁਖਿ ਸਚੁ ਕਮਾਈ। ”(ਭੋਗ) 
ਨ -ਮਾਰੂ ੩, ਵਾਰ ੨:੧ (1087) 
ਹੋਰ ਰੂਪ: 
ਭੁੰਚੀਐ- 
“ਅੰਮ੍ਰਿਤ ਨਾਮੁ ਸਦ ਭੁੰਚੀਐ ਗੁਰਮੁਖਿ ਕਾਰ ਕਮਾਇ। ?” 
-ਸਿਰੀ ੪, ਵਾਰ ੧੨ਸ, ੩, ੨:੭ (87) 


ਭੁੰਚੁ- 
“ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖੁ ਭੁੰਚੁ। (ਮਾਨ, ਭੋਗ) 
-ਗੂਜ ੫. ਵਾਰ ੧੭ਸ, ੫. ੧:੧ (522) 


“ਅੰਮ੍ਰਿਤ ਨਾਮੁ ਭੁੰਚੁ ਮਨ ਮਾਹੀ। ”(ਖਾ) 

-ਸੂਹੀ ੫, ੨੭, ੨੧੧ (742) 
ਭੂੰਚੈ- 
“ਆਗਿਆਕਾਰੀ ਸਦਾ ਸੁਖੁ ਭੁੰਚੈ ਜਤ ਕਤ ਪੇਖਉ ਹਰਿ ਗੁਨੀ । ”(ਭੋਗਦਾ ਮਾਨਦਾ 


ਹੈ) 





੬ 


-ਰਾਮ ੫, ੩, ੨:੨ (833) 


-ਮਲਾ ਨਾਮ, ੨, ੩:੧ (1292) 


-ਆਸਾ ਕਬ, ੧੫, ੧":੨ (479) 


“ਭੁਜਬਲ ਬੀਰ ਬ੍ਰਹਮ ਸੁਖਸਾਗਰ ਗਰਤ ਪਰਤ ਗਹਿ ਲੇਹੁ ਅੰਗੁਰੀਆ। ”” 
- ਗਉ ੫. ੧੧੫, ੧":੧ (203) 


“ਗੁਰਿ ਕਾਢਿਓ ਭੁਜਾ ਪਸਾਰਿ ਮੋਹ ਕੂਪਾਰੀਆ। ” 
-ਗਉ ੫, ਅਸ ੧੨, ੬:੧ (241) 


-ਬਸੰ ੪, ੭, ੧੨ (1179) 


“ਆਜੁ ਕਾਲਿ ਤਜਿ ਜਾਹੁਗੇ ਜਿਉ ਕਾਂਚੁਰੀ ਭੁਯੰਗ । ? 
-ਸਲੋ ਕਬ, ੪02੨ (1366) 
ਹੋਰ ਰੂਪ: 
€) ੰ__ 
“ਦਸਨ ਬਿਹੂਨ ਭਯੰਗੰ ਮੰਤੂਰੰ ਗਾਰੁੜੀ ਨਿਵਾਰੰ। ”(ਸਪ) 
-ਗਾਥਾ ੫, ੧੬੧ (1361) 


“ਮਲਿ ਆਗਰੁ ਭੁਯੰਗਮ ਬੇਢਿਓ ਤ ਸੀਤਲਤਾ ਨ ਤਜੰਤ। ” 
-ਸਲੋ ਕਬ, ੧੭੪੨ (1373) 


ਹੋਰ ਰੂਪ: 
ਭੁਯੰਗਮੁ- 
“ਕਬੀਰ ਬਿਰਹੁ ਭੁਯੰਗਮੁ ਮਨਿ ਬਸੈ ਮੰਤੁ ਨ ਮਾਨੈ ਕੋਇ। ? 
-ਸਲੋ ਕਬ, ੭੬:੧ (1368) 


“ਪਤ ਭੁਰਿ ਜੇਣ ਝੜੀਯੰ ਨਹ ਜੜੀਅੰ ਪੇਡ ਸੰਪਤਾ। ” 
-ਗਾਥਾ ੫, ੮:੧ (1360) 





3323 


“ਸਚਿ ਸਿਰਜ੍ਉ ਸੰਸਾਰੁ ਆਪਿ ਆਭੁਲੁ ਨ ਭੁਲਉ। ” 
-ਸਮੁ ੫, ੭:੩ (1386) 


_<ਆਪਿ ਸੁਜਾਣੁ ਨ ਭੁਲਈ ਸਚਾ ਵਡ ਕਿਰਸਾਣੁ। ” 
-ਸਿਰੀ ੧, ੧੩, ੨:੧ (19) 
ਹੋਰ ਰੂਪ: 
ਭੁਲਏ- 
“ਕੀਮਤਿ ਸੋ ਪਾਂਵੈ ਆਪਿ ਜਾਣਾਵੈ ਆਪਿ ਅਭੁਲੁ ਨ ਭੁਲਏ। ” (ਭੁਲਦਾ) 
-ਸੂਹੀ ੧, ਛੰਤ ੫, ੯:੩ (767) 


“ਡਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੁ ਕਰਤਾਰੁ । ? 


ਕਲ ੫ ਦੂ 


-ਸਿਰੀ ੧, ਅਸ ੧੨, ੮:੧ (61) 


“ਮ੍ਰਿਗ ਤਿਸਨਾ ਪੇਖਿ ਭੁਲਣੇ ਵੁਠੇ ਨਗਰ ਗੰਧੂਬ । ”(ਭੁਲਦੇ) 
-ਸਲੋ ੫, ੧੪੨੧ (1425) 


“ਬਿਨੁ ਸਬਦੈ ਜਗੁ ਭੁਲਦਾ ਫਿਰਦਾ ਦਰਗਹ ਮਿਲੈ ਸਜਾਇ। ” 
-ਸੋਰ ੩, ੨, ੧":੨ (600) 
ਭੁਲਦੇ ਹਨ, ਭੁਲੇਖਾ ਖਾ ਜਾਂਦੇ ਹਨ 
“ਸਿੰਮਲ ਰੁਖੁ ਸਰੀਰੁ ਮੈ ਮੈਜਨ ਦੇਖਿ ਭੁਲੰਨ੍ਹਿ। ” 
-ਸੂਹੀ ੧, ੩, ੪:੧ (729) 


“ਓਇ ਭੁਲਾਏ ਕਿਸੈ ਦੇ ਨ ਭੁਲਨੀ ਸਚੁ ਜਾਣਨਿ ਸੋਈ। ”(ਭੁਲਦੇ) 
-ਆਸਾ ੩, ਅਸ ੨੭, ੭੨ (425) 


-ਸਿਰੀ ੧, ਅਸ ੨੮, ੧੪੨ (72) 
(1) ਭੁਲ ਗਏ, ਭੁਲੇਖੇ ਵਿਚ ਪੈ ਗਏ 
“ਜਿਨੀ ਚਾਖਿਆ ਤਿਨੀ ਸਾਦੁ ਪਾਇਆ ਬਿਨੁ ਚਾਖੇ ਭਰਮਿ ਭੁਲਾਇ । ” 
-ਸਿਰੀ ੩, ੫0, ੨੧ (33) 
ਹੋਰ ਰੂਪ: 
ਭੁਲਾਇਓ- 





3324 


“ਮਾਇਆ ਮਗਨ ਸੁਆਦਿ ਲੋਭਿ ਮੋਹਿਓ ਤਿਨਿ ਪ੍ਰਭਿ ਆਪਿ ਭੁਲਾਇਓ। ”” 
(ਭੁਲਾਇਆ, ਭੁਲੇਖੇ ਵਿਚ ਪਾਇਆ) 
-ਟੋਂਡੀ ੫, ੩, ੧":੨ (712) 


ਭੁਲਾਇਅਨੁ- 
“ਇਕਿ ਆਪੇ ਭਰਮਿ ਭੁਲਾਇਅਨੁ ਤਿਨ ਨਿਹਫਲ ਕਾਮੁ । ” 
-ਮਾਰੂ ੩, ਵਾਰ ੧੩:੨ (1090) 
ਭੁਲਾਇਆ - 
“ਇਹ ਜਗਤੁ ਭਰਮਿ ਭੁਲਾਇਆ। ” (ਭੁਲੇਖੇ ਵਿਚ ਪਾਇਆ) 
- ਸਿਰੀ ੧, ਅਸ ੨੮, ੬:੧ (72) 
ਭੋਲਾਇਆ - 
“ਮਮਤਾ ਲਾਇ ਭਰਮਿ ਭੋਲਾਇਆ। ” (ਭੁਲੇਖੇ ਵਿਚ ਪਾਇਆ) 
- ਭੈਰ ੩, ੫, ੨੧੨ (1129) 
(2) ਭੁਲਾਉਂਦੀ ਹੈ 
“ਬਾਬਾ ਮਾਇਆ ਭਰਮਿ ਭੁਲਾਇ। ” 
-ਸਿਰੀ ੧, ਅਸ ੧੨, ੧":੧ (60) 
“ਆਪਿ ਭੁਲਾਇ ਆਪੇ ਮਤਿ ਦੇਵੈ । ”(ਭੁਲਾਉਂਦਾ ਹੈ) 
-ਗਉ ੧, ਅਸ ੯, ੩:੩ (224) 
ਹੋਰ ਰੂਪ: 
ਭੁਲਾਇਅਨੁ- 


“ਮਨਮੁਖ ਮੂਲਹੁ ਭੁਲਾਇਅਨੁ ਵਿਚਿ ਲਬੁ ਲੋਭੁ ਅਹੰਕਾਰ । ”(ਭੁਲਾ/ਵਿਸਾਰ ਦੇਣਾ) 
-ਬਿਹਾ ੪, ਵਾਰ ੨ਸ, ੩, ੧:੫ (549) 


ਭੁਲਾਇਆ- 
“ਸਿਰਜਣ ਹਾਰਿ ਭੁਲਾਇਆ ਵਿਣੁ ਨਾਵੈ ਨਾਪਾਕ। (ਵਿਸਾਰਿਆ, ਭੁਲਾ ਦਿਤਾ) 
-ਸਿਰੀ ੫, ੭੧, ੨੯੪ (42) 
ਭੁਲਾਇਦਾ---- ਭੁਲੇਖੇ ਵਿਚ ਪਾਉ'ਦਾ 
“ਹਰਿ ਆਪੇ ਭਰਮਿ ਭੁਲਾਇਦਾ ਹਰਿ ਆਪੇ ਹੀ ਮਤਿ ਦੇਇ। ” 
-ਸਿਰੀ ੪, ਵਣ ੧, ੪:੨ (82) 


2੩ 


“ਬਾਝੁ ਗੁਰੂ ਸਭ ਭਰਮਿ ਭੁਲਾਈ ਬਿਨੁ ਨਾਵੈ ਬਹੁਤਾ ਦੁਖੁ ਪਾਈ। ” 
-ਗਉ ੩, ੨੨, ੩:੧ (158) 

ਹੋਰ ਰੂਪ: 
ਭੁਲਾਈਅਨੁ- 
“ਭਰਮ ਉਪਾਇ ਭੁਲਾਈਅਨੁ ਆਪੇ ਤੇਰਾ ਕਰਮੁ ਹੋਆ ਤਿਨ੍ਹ ਗੁਰੂ 
ਮਿਲਿਆ। (ਭੁਲਾਈ ਹੈ ਭਰਮ ਵਿਚ ਪਾਈ ਹੈ) 

-ਆਸਾਂ ੧, ਪਟੀ ੧0:੨ (433) 
ਭੁਲਾਈਆ- 





3325 


“ਦੋਹਾਗਣੀ ਭਰਮਿ ਭੁਲਾਈਆ ਕੂੜੁ ਬੋਲਿ ਬਿਖੁ ਖਾਹਿ। (ਭੁਲੇਖੇ ਵਿਚ ਪਾਏ ਜਾਂਦੇ 
ਕੁਰਾਹੇ ਪਾਏ ਜਾਂਦੇ) 
-ਆਸਾ ੩, ਅਸ ੩੩, ੪੧ (428) 
ਭੁਲਾਈਐ- 
“ਮਨਮੁਖਿ ਭੁਲੈ ਭੁਲਾਈਐ ਭੂਲੀ ਠਉਰ ਨ ਕਾਇ। ”(ਭੁਲਾਈ ਜਾਂਦੀ ਭੁਲੇਖੇ ਵਿਚ 
ਪਾਈ ਜਾਂਦੀ ਹੈ) 
-ਸਿਰੀ ੧, ਅਸ ੧੨, ੧੨ (60) 
(1) ਭੁਲੇਖੇ ਵਿਚ ਪਾਏ ਧੋਖੇ ਵਿਚ ਲਿਆਂਦੇ 
“ਮਾਹਿਆ ਮੋਹਿ ਮੇਰੈ ਪ੍ਰਭਿ ਕੀਨਾ ਆਪੇ ਭਰਮਿ ਭੁਲਾਏ । ”” 
-ਸਿਰੀ ੩, ਅਸ ੨੨, ੧੧ (67) 
ਹੋਰ ਰੂਪ: 
ਭੋਲਾਏ- 
“ਕਿਆ ਕਰੇ ਏਹ ਬਪੁੜੀ ਜਾਂ ਭੋਲਾਏ ਸੋਇ। (ਧੋਖੇ ਵਿਚ ਲਿਆਦੇ) 
-ਰਾਮ ੩, ਵਾਰ ੨0ਸ, ੩, ੨:੨ (956) 
(2) ਚੇਤੇ ਤੋ” ਹਟਾ ਦੇਵੇ, ਭੁਲਾ ਦੇਵੇ 
“ਤਿਨ ਤੂ ਵਿਸਰਹਿ ਜਿ ਤੁਧੁ ਆਪਿ ਭੁਲਾਏ। ” 
-ਗਉਂ ੩, ੨੭, ੨੧ (160) 
(1) ਭੁਲੀ, ਧੋਖੇ ਵਿਚ ਆਵੀ 
“ਸਚਾ ਸਾਹਿਬੁ ਏਕੁ ਹੈ ਮਤੁ ਮਨ ਭਰਮਿ ਭੁਲਾਹਿ। ”” 
-ਆਸਾ ੩, ਅਸ ੩੩, ੫੯੧ (428) 
(2) ਭੁਲੇ, ਭੁਲੇਖੇ ਵਿਚ ਪਵੇ 
“ਗੁਰ ਪਰਸਾਦੀ ਹਰਿ ਪਾਈਐ ਮਤੁ ਕੋ ਭਰਮਿ ਭੁਲਾਹਿ। ”” 
-ਰਾਮ ੧, ਓਅੰ ੪੭:੪ (936) 
ਹੋਰ ਰੂਪ: 
ਭੁਲਾਹੀ- 
“ਬਾਹਰ ਟੋਲੈ ਸੋ ਭਰਮਿ ਭੁਲਾਹੀ। ”(ਭੁਲਦਾ ਹੈ) 
-ਮਾਝ ੫, ੨੬, ੧੧੨ (102) 


“ਭਰਮਿ ਭੁਲਾਣਾ ਅੰਧੁਲਾ ਫਿਰਿ ਫਿਰਿ ਆਵੈ ਜਾਇ। ” 
-ਸਿਰੀ ੩, ੫੬, ੩:੩ (35) 


ਹੋਰ ਰੂਪ: 


ਭੁਲਾਣੀ- 
“ਦੂਜੈ ਲਾਗੀ ਭਰਮਿ ਭੁਲਾਣੀ । ”(ਭੁਲੀ ਹੋਈ) 


-ਮਾਝ ੩, ਅਸ ੨, ੫:੨ (110) 
ਭੁਲਾਣੇ- 
“ਭਰਮਿ ਭੁਲਾਣੇ ਸਿ ਮਨਮੁਖ ਕਹੀਅਹਿ ਨਾ ਉਰਵਾਰਿ ਨ ਪਾਰੇ । (ਭੁਲਾਏ ਗਏ) 
-ਬਿਲਾ ੩, ੧, ੩:੩ (797) 





3326 


(2) ਭੁਲ ਗਿਆ, ਧੋਖੇ ਵਿਚ ਆ ਗਿਆ 
“ਲੋਭੁ ਮੋਹੁ ਤੁਝੁ ਕੀਆ ਮੀਠਾ ਏਤੁ ਭਰਮਿ ਭੁਲਾਣਾ। ”” 

-ਵਡ ੧, ਛੰਤ ੨, ੧:੫ (566) 
ਹੋਰ ਰੂਪ: 
ਭੁਲਾਣਿਆ- 
“ਮਨਮੁਖ ਸਦਾ ਕੂੜਿਆਰ ਭਰਮਿ ਭੁਲਾਣਿਆ। ”(ਭੁਲਾਇਆ ਗਿਆ, ਭੁਲਾਇਆ 
ਹੋਇਆ) 

-ਮਾਝ ੧, ਵਾਰ ੧੩:੫ (144) 
ਭੁਲਾਣੀਆ- 
“ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੁ । (ਭੁਲਾਈ ਗਈ) 

-ਮਾਝ ੫, ਬਾਰਾ ੭:੧ (134) 


_“ਪਰਕੀ ਕਉ ਅਪਨੀ ਕਰਿ ਪਕਰੀ ਐਸੇ ਭੂਲ ਭੁਲਾਨਥ। ” 
-ਮਾਰੂ ੫, ੧0, ੩੨ (1001) 


-ਗਉ ੩, ੨੬, ੧:੨ (159) 


ਭੁਲਾਨੀ- 
“ਅਉਰ ਦੁਨੀ ਸਭ ਭਰਮਿ ਭੁਲਾਨੀ ਮਨੁ ਰਾਮ ਰਸਾ ਇਨ ਮਾਤਾ। ”(ਭੁਲੀ ਹੋਈ ਹੇ) 
-ਸਿਰੀ ਕਬ, ੩, ੪:੨ (92) 


ਭੁਲਾਨੇ- 
“ਹਰਿ ਬਿਨੁ ਭਰਮਿ ਭੁਲਾਨੇ ਅੰਧਾ। ”(ਭੁਲਿਆ ਹੈ) 
-ਗਉ ਕਬ, ੫੧, ੧”":੧ (334) 


-ਗਉ ੧, ਅਸ ੧, ੮:੨ (221) 


ਭੁਲਾਨਿਆ- 
“ਕਿਉ ਸੁਖੁ ਪਾਂਵੈ ਭਰਮਿ ਭੁਲਾਨਿਆ। (ਭੁਲਾਇਆ ਹੋਇਆ) 
-ਗਉ ੧, ਅਸ, ੯, ੧0:੨ (225) 
ਭੁਲਾਨੇ - 
“ਭਰਮਿ ਭੁਲਾਨੇ ਜਾਣਹਿ ਦੋਇ। ” (ਭੁਲੇ ਹੋਏ, ਭੁਲਾਏ ਹੋਏ) 
-ਰਾਮ ੩, ੧, ੩:੨ (880) 
(3) ਭੁਲਿਆ ਹੈ, ਧੋਖੇ ਵਿਚ ਆਇਆ ਹੈ 
“ਸੁਣਿ ਬਾਵਰੇ ਤੂ ਕਾਏ ਦੇਖਿ ਭੁਲਾਨਾ। ”” 
-ਸੂਹੀ ੫, ਛੰਤ ੧, ੧:੧ (777) 





ਇਸ 


ਭੁਲਾਵਣਹਾਰੈ -- ਭੁਲਾਣ ਵਾਲੇ ਨੇ 
“ਆਪਿ ਭੁਲਾਇਆ ਭੁਲਾਵਣਹਾਰੈ ਰਾਚਿ ਰਹਿਆ ਬਿਰਥਾ ਬਿਉਹਾਰ। ”? 
-ਭੈਰ ੫, ੨੮, ੧":੨ (1143) 


ਭੁਲਾਵਣਾ ---- ਭੁਲਾਣਾ, ਧੋਖੇ ਵਿਚ ਪਾਣਾ 
“ਹਉਮੈ ਆਵੈ ਜਾਇ ਭਰਮਿ ਭੁਲਾਵਣਾ। ” 
-ਸੂਹੀ ੧, ੪, ੧੯੨ (752) 
ਹੋਰ ਰੂਪ: 
ਭੁਲਾਵਣਿਆ- 
“ਜਿਥੈ ਵਥੁ ਹੋਵੈ ਤਿਥਹੁ ਕੋਇ ਨ ਪਾਂਵੈ ਮਨਮੁਖ ਭਰਮਿ ਭੁਲਾਵਣਿਆ। ”(ਧੋਖੇ ਵਿਚ 
ਪਾਉਣਾ) 


-ਮਾਝ ੩, ਅਸ ੧੪, ੭:੩ (117) 


-ਸਿਰੀ ਕਬ, ੧, ੩:੨ (92) 
“ਆਪਣਿਆ ਸੰਤਾ ਨੋ ਆਪਿ ਸਹਾਈ ਪ੍ਰਭਿ ਭਰਮ ਭੁਲਾਵਾ ਲਾਹਿਆ ਜੀਉ। ”? 
-ਮਾਝ ੫, ੪੩, ੩:੩ (107) 


(1) ਧੇਖੇ,ਭੁਲੇਖੇ 
“ਦੂਜੈ ਲਗੀ ਭਰਮਿ ਭੁਲਾਵੈ । 


-ਆਸਾ ੩, ੪੭, ੧੩ (363) 
(2) ਭੁਲਾਉ'ਦਾ, ਚੁਕਾਉ'ਦਾ, ਗਲਤੀ ਵਿਚ ਲਿਆਉਂਦਾ 
“ਆਪਿ ਭੁਲਾਵੈ ਆਪਿ ਮਾਰਗਿ ਪਾਏ। ” 


-ਆਸਾ ੩, ਅਸ ੨੫, ੪:੩ (424) 


(1) ਭੁਲ ਕੇ, ਗਲਤੀ ਕਰਕੇ, ਉਕ ਕੇ 
“ਜੇ ਬਾਹਰਹੁ ਭੁਲਿ ਚੁਕਿ ਬੋਲਦੇ ਭੀ ਖਰੇ ਹਰਿ ਭਾਣੇ । ” 
-ਆਸਾ ੪, ਛੰਤ ੧੯, ੧੨ (450) 
“ਬਹੁ ਰੰਗ ਦੇਖਿ ਭੁਲਾਇਆ ਭੁਲਿ ਭੁਲਿ ਆਵੈ ਜਾਇ ਜੀਉ। ? 
-ਸੂਹੀ ੧, ਅਸ ੨, ੬:੨ (751) 
(2) ਵਿਸਰਨਾ 
“ਮਤੁ ਸਚਾ ਅਖਰੁ ਭੁਲਿ ਜਾਇ ਚਉਕੈ ਭਿਟੈ ਨ ਕੋਇ। ” 
-ਮਾਰੂ ੩, ਵਾਰ ੧੧ਸ, ੩, ੧:੩ (1090) 


(1) ਭੁਲਨ ਤੇ, ਉਕਨ ਤੇ, ਗਲਤੀ ਕਰਨੇ ਤੇ ਖੁੰਝਣ ਤੇ 
“ਸਭਨਾ ਕਾ ਦਾਤਾ ਏਕੁ ਹੈ ਭੁਲਿਆ ਲਏ ਸਮਝਾਇ। ”” 
-ਸਿਰੀ ੩, ੫੮, ੪2੧ (36) 
“ਏ ਮਨ ਮੂਲਹੁ ਭੁਲਿਆ ਜਾਸਹਿ ਪਤਿ ਗਵਾਇ। ”(ਭੁਲਣ ਤੇ) 
-ਸੂਹੀ ੩, ਅਸ ੩, ੨੯:੧ (756) 
(2) ਭੁਲੇ ਹੋਇਆ, ਉਕੇ ਹੋਇਆ ਨੂੰ 
“ਭੁਲਿਆ ਸਹਜਿ ਮਿਲਾਇਸੀ ਸਬਦਿ ਮਿਲਾਵਾ ਹੋਇ। ”” 





3328 


-ਸਿਰੀ ੩, ਅਸ ੨੩, ੭:੩ (68) 
ਹੋਰ ਰੂਪ: 
ਭੁਲਿਆਂ- 
“ਭੁਲਿਆਂ ਆਪਿ ਸਮਝਾਇਸੀ ਜਾ ਕਉ ਨਦਰਿ ਕਰੇ । ”(ਭੁਲਿਆਂ ਹੋਇਆ ਹੋਵੇ) 
-ਸਲੋ ੩, ੬੭:੧ (1421) 


(1) ਉਕੀ ਹੋਈ, ਭੁਲੇਖੇ ਵਿਚ ਪਈ, ਧੋਖੇ ਵਿਚ ਆਈ 
“ਭਰਮਿ ਭੁਲੀ ਡੋਹਾਗਣੀ ਨਾ ਪਿਰ ਅੰਕਿ ਸਮਾਇ। ”? 
-ਸਿਰੀ ੧, ਅਸ ੧੨, ੧੯:੨ (60) 
“ਮੁੰਢਹੁ ਭੁਲੀ ਨਾਨਕਾ ਫਿਰਿ ਫਿਰਿ ਜਨਮਿ ਮੁਈਆਸੁ । ” 
-ਸਿਰੀ ੪, ਵਾਰ ੧੫ਸ, ੫, ੨੧ (89) 
“ਜੇ ਭੁਲੀ ਜੇ ਚੁਕੀ ਸਾਇਤ ਭੀ ਤਹਿੰਜੀ ਕਾਢੀਆ। ”? 
-ਸੂਹੀ ੫, ਅਸ ੪, ੧:੧ (761) 
(2) ਵਿਸਾਰਿਆ, ਭੁਲਾਇਆ 
“ਕਾਮਣਿ ਪਿਹਹੁ ਭੁਲੀ ਜੀਉ ਮਾਇਆ ਮੋਹਿ ਪਿਆਰੇ। ”” 
-ਗਉ ੩. ਛੰਤ ੨, ੩:੧ (244) 
ਭੁਲੀਅਸੁ ---- ਭੁਲੀ, ਉਕ ਗਈ, ਧੋਖੇ ਵਿਚ ਰਹਿ ਗਈ 
“ਹਉ ਏਨੀ ਟੋਲੀ ਭੁਲੀਅਸੁ ਤਿਸੁ ਕੰਤ ਨ ਬੈਠੀ ਪਾਸਿ ਜੀਉ।” 
-ਸੂਹੀ ੧, ਕੁਚ, ੧:੧0 (762) 
ਭੁਲੀ ਰਹੀ, ਭਲੇਖੇ ਵਿਚ ਰਹੀ, ਉਕ ਗਈ 
“ਵਿਣੁ ਨਾਂਵੈ ਭੂਮਿ ਭੁਲੀਆ ਠਗਿ ਮੁਠੀ ਕੁੜਿਆਰਿ ਜੀਉ। ? 
੍‌੍ -ਸੂਹੀ ੧, ਅਸ ੨, ੧੨ (751) 
ਹੋਰ ਰੂਪ: 
ਭੁਲੀਐ- 
“ਅਖਰ ਪੜਿ ਪੜਿ ਭੁਲੀਐ ਭੇਖੀ ਬਹੁਤੁ ਅਭਿਮਾਨੁ । ”(ਭੁਲੀਦਾ/ਉਕੀਦਾ ਹੈ) 
-ਸਿਰੀ ੧, ਅਸ ੧੨, ੪:੧ (61) 
(1) ਉਕੀਦਾ ਹੈ, ਭੁਲੇਖੇ ਵਿਚ ਪੈ ਜਾਂਈ ਦਾ ਹੈ, ਵੇਖੋ “ਭੁਲੀਆ” 
(2) ਵਿਸਾਰ ਦੇਈਏ, ਭੁਲ ਜਾਈਏ 
“ਸੁਭੇ ਦੁਖ ਸੰਤਾਪ ਜਾਂ ਤੁਧਹੁ ਭੁਲੀਐ। ” 
-ਰਾਮ ੫, ਵਾਰ ੧੪:੧ (964) 


“ਮਨਮੁਖ ਨਾਮ ਵਿਹੂਣਿਆ ਰੰਗੁ ਕਸੁੰਭਾ ਦੇਖਿ ਨ ਭੁਲੂ । ” 

-ਸਿਰੀ ੪, ਵਾਰ ਦਸ, ੩, ੨:੧ (85) 
“ਪੇਖੰਦੜੋ ਕੀ ਭੁਲੁ ਤੁੰਮਾ ਦਿਸਮੁ ਸੋਹਣਾ । ”(ਭੁਲਦਾ, ਭੁਲੇਖੇ ਵਿਚ ਪੈਦਾ ਹੈ) 

-ਜੈਤ ੫, ਵਾਰ ੧0ਸ, ੫, ੨੧ (708) 


(1) ਖੁੰਝ/ ਉਕੇ ਹੋਏ, ਭੁਲੇਖੇ ਵਿਚ ਪਏ 
“ਮੂਲਹੁ ਭੁਲੇ ਗੁਰਸਬਦੁ ਨ ਪਛਾਣਹਿ। ” 





ਰਿ 


-ਮਾਝ ੩, ਅਸ ੩੧, ੬੧੨ (128) 
ਹੋਰ ਰੂਪ: 


ਭੁਲ - 
“ਆਪਿ ਅਭੁਲੁ ਨ ਭੁਲੈ ਕਬਹੀ ਸਭੁ ਸਚੁ ਤਪਾਵਸੁ ਸਚੁਥਿਆ। (ਭੁਲੇਖਾ ਖਾਂਦਾ) 
-ਬਿਹਾ ੪, ਵਾਰ ੧੩:੪ (553) 
“ਜੇ ਹੋਇ ਭੂਲਾ ਜਾਇ ਕਹੀਐ ਆਪਿ ਕਰਤਾ ਕਿਉ ਭੁਲੈ । ”(ਪੁੰਝਦਾ ਹੈ) 
-ਸੂਹੀ ੧, ਛੰਤ ੪, ੪:੩ (766) 
ਭੁਲੋ - 
“ਕੂੜੀ ਡੇਖਿ ਭੂਲੋ ਅਢੁ ਲਹੈ ਨ ਮੁਲੋ ਗੋਵਿਦ ਨਾਮੁ ਮਜੀਠਾ।” (ਭੁਲ ਗਿਆ, ਭੁਲੇਖੇ 
ਵਿਚ ਪੈ ਗਿਆ) 
- ਸੂਹੀ ੫, ਛੰਤ ੧, ੧:੩ (777) 
(2) ਭੁਲੇ ਹਨ, ਵਿਸਾਰਿਆ ਹੈ 
“ਮੁੰਢਹੁ ਭੁਲੇ ਮੁੰਢ ਤੇ ਕਿਥੈ ਪਾਇਨਿ ਹਥੁ । ” 
-ਗਉ ੫. ਵਾਰ ੨੭ਸ, ੫, ੨:੧ (315) 
ਹੋਰ ਰੂਪ: 
ਭੁਲੈ- 
“ਮਨਮੁਖਿ ਭੁਲੈ ਭੁਲਾਈਐ ਭੂਲੀ ਠਉਰ ਨ ਕਾਇ। (ਭੁਲ ਜਾਂਦਾ ਹੈ) 
-ਸਿਰੀ ੧, ਅਸ ੧੨, ੧:੧ (60) 


(1) ਪ੍ਰਿਥਵੀ, ਧਰਤੀ 
“ਕਈ ਕੋਟਿ ਦੇਸ ਭੂ ਮੰਡਲ। ? 
੍‌੍ -ਗਉ ੫, ਸੁਖ ੧0, ੩:੬ (275) 
“ਸਗਲੋ ਭੂ ਮੰਡਲ ਖੰਡਲ ਪ੍ਰਭ ਤੁਮ ਹੀ ਆਛੈ । ” 
ਲੁ -ਮਾਰੂ ੫, ੨੨, ੩੨ (1006) 
(2) ਭੂਤ (ਤਤ) ਦਾ ਸੰਖੇਪ 
“ਪੰਚ ਭੁ ਆਤਮਾ ਹਰਿ ਨਾਮ ਰਸਿ ਪੋਥੈ। ? 
੍‌੍ -ਗਉ ੫, ਥਿਤੀ ੧੨:੬ (299) 


ਹੋਰ ਰੂਪ: 


ਭੁਅ- 
“ਸੁਰਗ ਪਇਆਲ ਮਿਰਤ ਭੂਅ ਮੰਡਲ ਸਰਬ ਸਮਾਨੋ ਏਕੈ ਓਹੀ। ”(ਧਰਤੀ) 
-ਗਉ ੫. ੧੨੯. ੧:੧ (207) 


“ਕਬੀਰ ਸਾਧੂ ਕੀ ਸੰਗਤਿ ਰਹਉ ਜਉ ਕੀ ਭੂਸੀ ਖਾਉ। ” 
-ਸਲੋ ਕਬ, ੯੯੧ (1369) 
ਭੂ-ਪਾਲ, ਰਾਜਾ 


_“ਭਲਉ ਭੂਹਾਲੁ ਤੇਜੋ ਤਨਾ ਨ੍ਿਪਤਿ ਨਾਥੁ ਨਾਨਕ ਬਰਿ। ” 
-ਸਵ ੩, ੨੧:੫ (1396) 





3330 


-ਜਪੁ ੧, ੨੫੧੮ (5) 
“ਸਾਚੇ ਨਾਮ ਕੀ ਲਾਗੈ ਭੁਖ। ” (ਅਭਿਲਾਸ਼ਾ, ਚਾਹ) 
੍‌੍ -ਆਸਾ ੧; ਸੋਦ ੩, ੧:੩ (9) 
“ਗਿਆਨ ਮਹਾ ਰਸੁ ਭੋਗਵੈ ਬਾਹੁੜਿ ਭੁਖ ਨ ਹੋਇ । ”(ਤ੍ਰਿਸ਼ਨਾ, ਲਾਲਸਾ) 
੍‌੍ -ਸਿਰੀ ੧, ੧੮, ੫:੨ (21) 
“ਜੈਸੀ ਭੂਖ ਹੋਇ ਅਭ ਅੰਤਰਿ ਤੂੰ ਸਮਰਥੁ ਸਚੁ ਦੇਵਣਹਾਰ। ” (ਖਾਹਿਸ਼, ਇਛਾ 
ਚਾਹ) 
- ਗੂਜ ੧, ਅਸ ੨, ੧੨ (503) 
“ਬਿਨੁ ਖਾਏ ਬੂਝੈ ਨਹੀ ਭੂਖ। ” 
-ਭੈਰ ੫, ੪੫, ੩੧ (1149) 
(2) ਭੁਖਾ 
“ਭੁਖ ਪਿਆਸੋ ਆਥਿ ਕਿਉ ਦਰਿ ਜਾਇਸਾ ਜੀਉ। ? 
੍‌ -ਧਨਾ ੧, ਛੰਤ ੨, ੫:੧ (689) 


(1) ਗਹਿਣੇ 


“ਕਨਿਕ ਭੂਖਨ ਕੀਨੇ ਬਹੁ ਰੰਗਾ। ” 
-ਸੂਹੀ ੫, ੧, ੨੨ (736) 


(2) ਭੁਖ 
“ਸਾਕਤ ਨਰ ਪ੍ਰਾਨੀ ਸਦ ਭੂਖੇ ਨਿਤ ਭੂਖਨ ਭੂਖ ਕਰੀਜੈ । ” 


-ਕਲਿ ੪, ਅਸ ੧, ੭੧੧ (1323) 


(1) ਭੁਖਾ 
“ਸੰਤ ਕਾ ਦੋਖੀ ਭੁਖਾ ਨਹੀ ਰਾਜੈ। ? 
੍‌੍ -ਗਉ ੫. ਸੁਖ ੧੩, ੬:੩ (280) 
ਹੋਰ ਰੂਪ: 
ਭੂਖੀ- 
“ਸਦਾ ਭੂਖੀ ਪਿਰੁ ਜਾਨੈ ਦੁਰਿ। ” (ਭਾਵ ਅਤ੍ਰਿਪਤ) 
-ਆਸਾ ੫, ੯੬, ੧:੩ (394) 
ਭੂਖੇ- 
“ਭੂਖੇ ਪ੍ਰੀਤਿ ਹੋਵੈ ਅੰਨੁ ਖਾਇ । ”(ਭੁਖੇ) 
-ਗਉ ੪, ੪, ੧:੨ (164) 
“ਘਰਿ ਹੋਂਦੇ ਰਤਨਿ ਪਦਾਰਥਿ ਭੂਖੇ ਭਾਗਹੀਣ ਹਰਿ ਦੂਰੇ । ”(ਅਤ੍ਰਿਪਤ) 
-ਵਡ ੪, ਛੰਤ ੩, ੩:੪ (574) 


-ਆਸਾ ੫, ੨0, ੧":੧ (375) 





3331 


“ਤਿਤੁ ਭੂਖੈ ਖਾਇ ਚਲੀ ਅਹਿ ਦੂਖ । ”(ਭੁਖ ਸਦਕਾ) 
-ਆਸਾ ੧; ੨, ੧੪ (349) 
ਭੂਖੌ- 


ਪ੍ਰਾਣਾਂ ਯਾਮ ਦੀ ਇਕ ਮੁਦਰਾ ਜਿਸ ਵਿਚ ਨਜ਼ਰ ਭਵਾਂ ਦੇ ਵਿਚਕਾਰ ਟਿੱਕਾਨ ਦਾ ਅਭਿਆਸ 
ਕੀਤਾ ਜਾਂਦਾ ਹੈ 
“ਖੇਚਰ ਭੂਚਰ ਤੁਲਸੀ ਮਾਲਾ ਗੁਰ ਪਰਸਾਦੀ ਪਾਇਆ। ” 

-ਰਾਮ ਨਾਮ, ੩, ੩੧ (973) 


“ਕਹੁ ਨਾਨਕ ਕਿਰਪਾ ਕਰੀ ਠਾਕੁਰ ਮਿਲਿ ਸਾਧੂ ਰਸ ਭੂੰਚਾ। ” 
-ਦੇਵ ੫, ੩੨, ੨੨ (534) 


ਜੰਗਲੀ, ਮੁਰਖ, ਗਵਾਰ 


“ਕਿਆ ਗਾਲਾਇਓ ਭੂਛ ਪਰ ਵੇਲਿ ਨ ਜੋਹੇ ਕੰਤ ਕੂ। ” 
-ਮਾਰੂ ੫. ਵਾਰ ੪ਸ, ੫, ੩:੧ (1095) 


“ਕਾਮ ਕ੍ਰੋਧ ਅਗਨੀ ਮਹਿ ਭੂੰਜਾ। ” 


-ਪ੍ਰਭਾ ੧, ਅਸ ੫, ੮:੨ (1345) 


ਮਲੀਨ ਮਤਿ ਵਾਲੇ ਨੇ ਭੈੜੇ ਆਦਮੀ ਨੇ 
““ਡੂਡੜੈ ਨਾਮੁ ਵਿਸਾਰਿਆ ਬੂਡੜੈ ਕਿਆ ਤਿਸੁ ਚਾਰੋ। ” 
-ਵਡ ੧, ਅਲਾ ੩, ੩:੩ (580) 


(1) ਮਲੀਨ ਮਤ ਵਾਲੀ 
“ਭੁੰਡੀ ਕਾਮਣਿ ਕਾਮਣਿ ਆਰਿ। ? 
੍‌੍ -ਬਿਲਾ ੧, ੩, ੨:੨ (796) 
(2) ਭਦੀ, ਕੋਝੀ, ਟੇਢੀ 
“ਡੁੰਡੀ ਚਾਲ ਚਰਣ ਕਰ ਖਿਸਰੇ ਤੁਚਾ ਦੇਹ ਕੁਮਲਾਨੀ । ”” 
ਵ -ਭੈਰ ੧, ੪, ੧:੧ (1126) 
(1) ਤਤ (ਕਾਮ ਕ੍ਰੋਧ ਲੋਭ ਮੋਹ ਅੰਹਕਾਰ) 
“ਪੰਚ ਭੂਤ ਸਚਿ ਭੈ ਰਾਤੇ ਜੋਤਿ ਸਚੀ ਮਨ ਮਾਹਿ। ” 
-ਸਿਰੀ ੧, ੧੫, ੪੨ (20) 
(2) ਪ੍ਰੇਤ, ਆਤਮਾ, ਭੂਤਨਾ 
“ਕਈ ਕੋਟਿ ਭੂਤ ਪ੍ਰੇਤ ਸੁਕਰ ਮ੍ਰਿਗਾਚ । ? 
ਹੁ ੍‌੍ -ਗਉ ੫, ਸੁਖ ੧0, ੪:੮ (276) 
“ਪ੍ਰੇਤ ਭੂਤ ਸਭਿ ਦੂਜੈ ਲਾਇ। ? 
੍‌੍ ੍‌੍ -ਬਿਲਾ ੩, ਵਾ ੧, ੬:੨ (841) 
(3) ਰੂਪ, ਜੇਹਾ, ਸਮਾਨ, ਵਾਂਗ 
“ਸਾਰ ਭੂਤ ਸਤਿ ਹਰਿ ਕੋ ਨਾਉ।” 
-ਗਉ ੫. ਸੁਖ ੧੯, ੬:੯ (289) 





3332 


“ਕਰਤ ਬੁਰਾਈ ਮਾਨੁਖ ਤੇ ਛਪਾਈ ਸਾਖੀ ਭੂਤ ਪਵਾਨ। ”” 
-ਸਾਰ ੫, ੨, ੧੨ (1202) 
(4) ਹਸਤੀ ਭਾਵ ਜੀਵ, ਜੋ ਹੋਂਦ ਵਿਚ ਆਇਆ ਹੈ ਅਰਥਾਤ ਸ੍ਰਿਸ਼ਟੀ 
“ਸਰਬ ਭੁਤ ਆਪਿ ਵਰਤਾਰਾ। ” 
੍‌੍ -ਗਉ ੫. ਸੁਖ, ੨੩, ੬:੧ (294) 
“ਸਰਬ ਭੁਤ ਏਕੈ ਕਰਿ ਜਾਨਿਆ ਚੂਕੈ ਬਾਦ ਬਿਬਾਦਾ। ”” 
੍‌੍ ੍‌੍ -ਆਸਾ ਕਬ, ੨੮, ੩:੧ (483) 
(5) ਲੰਘ ਚੁਕਾ ਸਮਾਂ 
“ਭਵ ਭੂਤ ਭਾਵ ਸਮਬ੍ਰਿਅੰ ਪਰਮੰ ਪ੍ਰਸੰਨ ਮਿਦੰ। ? 
੍‌੍ -ਗੂਜ ਜੈਦੇ, ੧, ੨੨ (526) 
(6) ਪ੍ਰਿਥਵੀ ਆਦਿ ਤਤ 
“ਪੰਚਮੀ ਪੰਚ ਭੂਤ ਬੇਤਾਲਾ । ”” 
੍‌ -ਬਿਲਾ ੧, ਥਿਤੀ ੬:੧ (839) 
“ਪੰਚ ਭੂਤ ਸਬਲ ਹੈ ਦੇਹੀ ਗੁਰੁ ਸਤਿਗੁਰੁ ਪਾਪ ਨਿਵਾਰੇ। ”” 
੍‌੍ -ਨਟ ੪, ਅਸ ੬, ੨੨ (983) 


-ਮਾਰੂ ੧, ੭, ੧:੧ (991) 


ਹੀ 
““ਸਿਮਰਹਿ ਪਸੁ ਪੰਖੀ ਸਭਿ ਭੂਤਾ। ” 


-ਮਾਰੂ ੫, ਸੋਲਾ ੮, ੪:੧ (1079) 


(1) ਮਿਰਤ ਦੇਹ, ਸ਼ਵ, ਮੁਰਦਾ 
“ਮਰਤੀ ਬਾਰ ਲੇਹੁ ਲੇਹੁ ਕਰੀਐ ਭੂਤੁ ਰਹਨ ਕਿਉ ਦੀਆ। ” 
-ਸੋਰ ਕਬ, ੨, ੨੭੨ (654) 
(2) ਮੰਤ, ਭਤ 
“ਉਹ ਤਉ ਭੂਤੁ ਭੂਤੁ ਕਰਿ ਭਾਗੀ। ”” 
-ਸੂਹੀ ਰਵਿ, ੩, ੩:੨ (794) 


ਭੂਆਪਤਿ, ਪ੍ਰਿਥਵੀ ਦਾ ਸੁਆਮੀ, ਰਾਜਾ 
“ਭਇਆ ਭੇਦ ਭੂਪਤਿ ਪਹਿਚਾਨਿਆ। ”” (ਹਰਿ ਰਾਜਾ) 
-ਗਉ ਕਬ, ਬਾਅ ੩0:੪ (342) 


-ਆਸਾ ੫, ੮੬, ੧:੧ (391) 


-ਸਲੋ ਕਬ, ੨੪੨ (1365) 





3333 


“ਤਿਨ ਪਗ ਸੰਤ ਨ ਸੇਵੇ ਕਬਹੂ ਤੇ ਮਨਮੁਖ ਭੂੰਭਰ ਭਾਭਾ। ”” 
-ਪ੍ਰਭਾ ੪, ੬, ੩੨ (1337) 


-ਆਸਾ ੫, ੭੬, ੨੨ (389) 
ਬ੍ਰਹਮੰਡ, ਪ੍ਰਿਥਵੀ ਦਾ ਜਗਤ (ਸੰਸਾਰ) 
“ਸੁਰਗ ਮਿਰਤ ਪਇਆਲ ਭੂ ਮੰਡਲ ਸਗਲ ਬਿਆਪੇ ਮਾਇ। ” 
-ਧਨਾ ੫. ੨੧ ੨੨੧ (676) 


“ਰਾਜਨ ਮਹਿ ਤੂੰ ਰਾਜਾ ਕਹੀਅਹਿ ਭੂਮਨ ਮਹਿ ਭੂਮਾ। ” 
-ਗੂਜ ੫, ਅਸ ੧, ੧:੧ (507) 


“ਦਰਬਵੰਤੁ ਦਰਬੁ ਦੇਖਿ ਗਰੰਬੈ ਭੂਮਵੰਤੁ ਅਭਿਮਾਨੀ। ” 
-ਧਨਾ ੫, ੩੪, ੧:੧ (679) 
ਵਡਾ, ਮੁਖੀ 
“ਰਾਜਨ ਮਹਿ ਤੂ ਰਾਜਾ ਕਹੀ ਅਹਿ ਭੂਮਨ ਮਹਿ ਭੂਮਾ। ” 
-ਗੂਜ ੫, ਅਸ ੧, ੧:੧ (507) 


“ਭੂਮਿ ਦਾਨੁ ਗਊਆ ਘਾਣੀ ਭੀ ਅੰਤਰਿ ਗਰਬੁ ਗੁਮਾਨੁ । ” 
-ਸਿਰੀ ੧, ਅਸ ੧੪, ੪:੨ (62) 
“ਕਰਮ ਭੂਮਿ ਮਹਿ ਬੋਅਹੁ ਨਾਮੁ। ”(ਭਾਵ ਸਰੀਰ) 


-ਗਉ ੫, ੭੩, ੧:੧ (176) 
ਹੋਰ ਰੂਪ: 
ਭੂਮੀ- 
“ਕੇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ। ” 

-ਜਪੁ ੧, ੩੫੫ (7) 

(2) ਧਰਤੀ ਦਾ ਮਾਲਕ, ਜ਼ਮੀਨ ਵਾਲਾ 
“ਬਿਆਪਤ ਭੂਮਿ ਰੰਕ ਅਰੁ ਰੰਗਾ। ”” 

-ਗਉ ੫, ੮੮, ੩:੧ (182) 


“ਭੂਮੀਆ ਭੂਮਿ ਊਪਰਿ ਨਿਤ ਲੁਝੈ । ”” 
-ਗਉ ੫. ੧੧੩, ੨:੧ (188) 
(1) ਭੂਤ ਕਾਲ, ਪਿਛਲਾ ਸਮਾਂ 
“ਡੂਰ ਭਵਿਖ ਨਾਹੀ ਤੁਮ ਜੈਸੇ ਮੇਰੇ ਪ੍ਰੀਤਮ ਪ੍ਰਾਨ ਅਧਾਰਾ। ” 
-ਸਾਰ ੧, ੧, ੪2੧ (1197) 





3334 


(2) ਭੂਰੀ, ਕਰੜ ਬਰੜੀ 
““ਦੇਖੁ ਫਰੀਦਾ ਜੁ ਥੀਆ ਦਾੜੀ ਹੋਈ ਭੂਰ। ” 
-ਸਲੋ ਫਰ, ੯:੧ (1378) 


“ਹਮ ਭੂਲ ਚੂਕ ਗੁਰ ਕਿਰਪਾ ਧਾਰਹੁ ਜਨ ਨਾਨਕ ਕੁਤਰੇ ਕਾਢੇ । ”” 
-ਗਉ ੪, ੫੯, ੪:੨ (171) 


(1) ਭੁਲੋ, ਧੋਖੇ ਵਿਚ ਆਵੋ 
“ਮੇਰੇ ਭਰਮਿ ਭੂਲਉ ਮਤਿ ਕੋਈ। ” 
-ਬਿਲਾ ਕਬ, ੨, ੩:੨ (855) 


-ਬਸੰ ੧, ਅਸ ੨, ੧:੧ (1187) 


“ਤੁਝ ਬਿਨੁ ਦੂਜਾ ਅਵਰੁ ਨ ਕੋਈ ਭੂਲਹ ਚੂਕਹ ਪ੍ਰਭ ਤੇਰੇ । ”” 

-ਰਾਮ ੫, ੩੭, ੧":੨ (894) 
“ਹਮ ਭੂਲਹ ਤੁਮ ਸਦਾ ਅਭੂਲਾ ਹਮ ਪਤਿਤ ਤੁਮ ਪਤਿਤ ਉਧਰੀਆ। ”(ਭੁਲਣਹਾਰ) 

-ਸਾਰ ੫. ੪੫, ੧੧ (1213) 
ਹੋਰ ਰੂਪ: 
“ਭੂਲਹਿ ਚੂਕਹਿ ਬਾਰਿਕ ਤੂੰ ਹਰਿ ਪਿਤਾ ਮਾਇਆ। ”(ਭੁਲਦੇ ਹਨ) 

-ਸਿਰੀ ੫, ੯੭, ੧੨ (51) 
“ਮਤ ਭੂਲਹਿ ਰੇ ਮਨ ਚੇਤਿ ਹਰੀ। (ਭੁਲ, ਉਕ) 

-ਬਸੰ ੧, ੧੨, ੧":੧ (1171) 
ਤੂਲਰੂ- 
“ਕਹਤੁ ਕਬੀਰੁ ਸੁਨਹੁ ਰੇ ਲੋਈ ਭਰਮਿ ਨ ਭੂਲਹੁ ਕੋਈ। ”(ਭੁਲੋ, ਓਕੋ, ਧੋਖੇ ਵਿਚ 
ਆਵੋ) 

-ਧਨਾ ਕਬ, ੩, ੨:੧ (692) 


“ਹਮ ਅਪਰਾਧੀ ਸਦ ਭੂਲਤੇ ਤੁਮ ਬਖਸਨਹਾਰੇ । ”” 
-ਬਿਲਾ ੫, ੩੪, ੧":੨ (809) 


“ਹਮਰੋ ਸਹਾਉ ਸਦਾ ਸਦ ਭੂਲਨ ਤੁਮੂਰੋ ਬਿਰਦੁ ਪਤਿਤ ਉਧਰਨ। ” 
-ਬਿਲਾ ੫, ੧੧੮, ੨:੧ (828) 


ਭੂਲਨਹਾਰ---- ਭੁਲ ਕਰਨ ਵਾਲਾ 
“ਲੇਖੈ ਕਤਹਿ ਨ ਛੂਟੀਐ ਖਿਨੁ ਖਿਨੁ ਭੂਲਨਹਾਰ । ” 
-ਗਉ ੫. ਬਾਅ ੫੨ਸ:੧ (261) 





3335 


ਨ ਭੂਲਨਹਾਰਾ । ''(ਭੁਲਨ ਵਾਲਾ) 
-ਗਉ ੫. ਬਾਅ ੧੭੪ (253) 


“ਸਦਾ ਸਦਾ ਇਹੁ ਭੂਲਨਹਾਰੁ । ” 
-ਗਉ ੫. ਸੁਖ ੪, ੩:੯ (267) 


ਭੂਲਨਹਾਰੇ- 
“ਸਾਸਿ ਸਾਸਿ ਹਮ ਭੂਲਨਹਾਰੇ। ” 


-ਗਉ ੫. ਬਾਅ ੪੮:੫ (260) 


“ਆਖਣ ਤਾ ਕਉ ਜਾਈਐ ਜੇ ਭੂਲੜਾ ਹੋਈ। ” 
-ਸੂਹੀ ੧, ਛੰਤ ੪, ੪:੨ (766) 


(1) ਮੈਂ ਭੁਲੇਖਾ ਖਾ ਜਾਵਾਂ 
“ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ। ” 
-ਸਿਰੀ ੧, ੧, ੧:੩ (14) 
(2) ਭੁਲਿਆ ਹੋਇਆ 
“ਭਰਮੇ ਭੂਲਾ ਦੁਖੁ ਘਣੋ ਜਮੁ ਮਾਰਿ ਕਰੈ ਖੁਲਹਾਨੁ । ” 
-ਸਿਰੀ ੧, ੧੯, ੩੨ (21) 
““ਮੂਲਹੁ ਭੂਲਾ ਆਵੈ ਜਾਇ। ”(ਖੁੰਝਿਆ ਹੋਇਆ) 
-ਭੈਰ ਨਾਮ, ੮, ੨:੩ (1165) 


-ਆਸਾ ੫. ੧, ੩੧ (370) 


-ਮਾਝ ੧, ਵਾਰ ੪ਸ, ੧, ੨੩ (139) 
“ਐਸੇ ਕਾਹੇ ਭੂਲਿ ਪਰੇ । (ਭੁਲ ਵਿਚ ਪੈਦਾ ਹੈ, ਉਕਦਾ ਹੈ) 
-ਬਿਲਾ ੫, ੯੬, ੧":੧ (823) 
“ਤਉ ਕੜੀਐ ਜੇ ਭੂਲਿ ਰੰਵਾਣੈ । ”(ਭੁਲੇਖੇ ਨਾਲ) 
-ਭੈਰ ੫, ੧੮, ੩੨ (1140) 
(2) ਭੁਲਣਾ 
“ਭਜਹੁ ਗੁ ਬਿੰਦ ਭੂਲਿ ਮਤ ਜਾਹੁ । ” 
੍‌੍ -ਭੈਰ ਕਬ, ੯, ੧":੧ (1159) 
(1) ਭੁਲਿਆ ਹੋਇਆ, ਭੁਲੇਖੇ ਵਿਚ ਪਿਆ ਹੋਇਆ 
“ਕੋਈ ਮਾਈ ਭੂਲਿਓ ਮਨੁ ਸਮਝਾਵੈ । ” 
-ਗਉ ੯, ੬, ੧":੧ (220) 





3336 


(2) ਭੁਲਿਆ ਹੈ 
“ਕਹਾ ਭੂਲਿਓ ਰੇ ਝੂਠੇ ਲੋਭ ਲਾਗ। ”” 
-ਬਸੰ ੯, ੫, ੧":੧ (1187) 
ਹੋਰ ਰੂਪ: 
ਭੂਲਿਆ- 
“ਜਬ ਦਸ ਮਾਸ ਉਰਧ ਮੁਖ ਰਹਤਾ ਸੋ ਦਿਨੁ ਕੈਸੇ ਭੂਲਿਆ। ”(ਭੁਲਿਆ ਹੈ) 
-ਸਰੋ ਕਬ, ੨, ੧":੨ (654) 
ਭੁਲੀ ਹੋਈ, ਭਟਕ ਕੇ 
“ਭੂਲੀ ਭੂਲੀ ਥਲਿ ਚੜਾ ਥਲਿ ਚੜਿ ਡੂਗਰਿ ਜਾਉ। ” 
-ਸਿਰੀ ੧, ਅਸ ੬, ੭:੧ (57) 
“ਭੂਲੀ ਮਾਲਨੀ ਹੈ ਏਉ। (ਧੋਖੇ ਵਿਚ ਆਈ, ਭੁਲੀ) 
-ਆਸਾ ਕਬ, ੨੪, ੧":੧ (479) 
ਹੋਰ ਰੂਪ: 
ਭੂਲੀਐ- 
“ਅਸੰਖ ਅਵਗਣ ਖਤੇ ਫੇਰੇ ਨਿਤ ਪ੍ਰਤਿ ਸਦ ਭੂਲੀਐ। ” 
-ਜੈਤ ੫, ਛੰਤ ੨, ੧:੩ (704) 


-ਮਾਰੂ ੫, ਸੋਲਾ ੭, ੧:੧ (1077) 


(1) ਭੁਲੇ ਹੋਏ 
“ਸੁਣਿ ਮਨ ਭੂਲੇ ਬਾਵਰੇ ਗੁਰ ਕੀ ਚਰਣੀ ਲਾਗੂ । ” 
-ਸਿਰੀ ੧, ਅਸ ੮, ੧:੧ (57) 

“ਭੂਲੇ ਮਾਰਗ ਜਿਨਹਿ ਬਤਾਇਆ। ””(ਭੁਲੇ ਹੋਏ ਨੂੰ) 

-ਬਿਲਾ ੫, ੮, ੧:੧ (803) 
(2) ਭੁਲਦਾ ਹੈ, ਭੁਲ ਕਰਦਾ ਹੈ 
“ਕਹੁ ਨਾਨਕ ਹਰਿ ਬਿਰਦੁ ਪਛਾਨਉ ਭੂਲੇ ਸਦਾ ਪਰਾਨੀ। ” 

-ਸੋਰ ੯, ੧0, ੩:੨ (633) 
ਹੋਰ ਰੂਪ: 


ਭੁਲ 
“ਉਨਮਤ ਕਾਮਿ ਮਹਾ ਬਿਖੁ ਭੂਲੈ ਪਾਪੁ ਪੁੰਨੁ ਨ ਪਛਾਣਿਆ। ”(ਭੁਲ ਗਏ) 

-ਸਿਰੀ ਬੇਣੀ, ੧, ੩:੨ (93) 
“ਆਪਹੁ ਕੋਈ ਮਿਲੈ ਨ ਭੂਲੈ । ”(ਭੁਲਦਾ ਹੈ) 

-ਆਸਾਂ ੫. ੮੫, ੪੧੧ (391) 


ਭੁਲੋ- 
““ਬਿਨੁ ਨਾਵੈ ਧਨੁ ਬਾਦਿ ਹੈ ਭੂਲੋ ਮਾਰਗਿ ਆਥਿ। ”(ਭੁਲਿਆ ਹੈ) 
-ਸਿਰੀ ੧, ਅਸ ੧0, ੬:੨ (59) 





ਨ 


“ਤੂ ਅਭੁਲੁ ਨ ਭੂਲੌ ਕਦੇ ਨਾਹਿ। ” (ਭੁਲਦਾ) 
-ਬਸੰ ੧, ਅਸ ੨, ੮:੧ (1188) 
(3) ਭੁਲਾਏ ਹੋਏ 
“ਨਾਉ ਵਿਸਾਰਹਿ ਬੇਦੁ ਸਮਾਲਹਿ ਬਿਖੁ ਭੂਲੇ ਲੇਖਾਰੀ। ” 
-ਮਾਰੂ ੧, ਅਸ ੧੧, ੫:੨ (1016) 
ਹੋਰ ਰੂਪ: 


ਭੂਲ- 
“ਮਾਇਆ ਮੋਹ ਭੂਲੋ ਅਵਰੈ ਹੀਤ। ” (ਭੁਲਾਇਆ ਹੋਇਆ) 
=ਧਨਾਂ ੫. ੯, ੧":੧ (673) 


-ਗਉ ਕਬ, ੨੮, ੩:੧ (329) 


(6 (ਹਦ 
-ਸਲੋ ਕਬ, ੮:੧ (1364) 
ਹੋਰ ਰੂਪ: 
ਭੇਸਵਾ- 
“ਕਰਿ ਅਬਦਾਲੀ ਭੇਸਵਾ। (ਰੂਪ) 
-ਭੈਰ ਨਾਮ, ੧, ੧੯੨ (1167) 
ਭੇਸੁ- 
“ਕਹਾ ਭਇਓ ਜਉ ਮੂਡੁ ਮੁਡਾਇਓ ਭਗਵਉ ਕੀਨੋ ਭੇਸੁ। ”(ਲਿਬਾਸ) 
-ਸੋਰ ੯, ੧0, ੧":੨ (633) 


“ਬਹੁ ਭੇਖ ਕਰਿ ਭਰਮਾਈਐ ਮਨਿ ਹਿਰਦੈ ਕਪਟੁ ਕਮਾਇ। ”? 
-ਸਿਰੀ ੩, ੩੫, ੧:੧ (26) 
“ਨਟੂਆ ਭੇਖ ਦਿਖਾਵੈ ਬਹੁ ਬਿਧਿ ਜੈਸਾ ਹੈ ਓਹੁ ਤੈਸੇ ਰੇ । ”(ਰੂਪ) 
-ਆਸਾ ੫, ੧੩0, ੧:੧ (403) 
“ਭੇਖਧਾਰੀ ਭੇਖ ਕਰਿ ਥਕੇ ਅਠਿ ਸਠਿ ਤੀਰਥ ਨਾਇ। ”(ਧਾਰਮਨ ਮਰਯਾਦਾ) 
-ਸੋਰ ੪, ਵਾਰ ੬ਸ, ੩, ੨੫ (644) 


ਹੋਰ ਰੂਪ: 
ਭੇਖੰ- 
“ਖਟੁ ਦਰਸਨ ਭੂਮਤੇ ਫਿਰਹਿ ਨਹ ਮਿਲੀਐ ਭੇਖੰ। (ਭੇਖ ਦੁਆਰਾ) 
-ਮਾਰੂ ੫, ਵਾਰ ੧੩:੨ (1099) 

(2) ਭੇਖੀ, ਵਖ ਵਖ ਰੂਪ ਧਾਰਨ ਵਾਲਾ, ਭੇਖਧਾਰੀ 
“ਕਾਜੀ ਸੇਖ ਭੇਖ ਫਕੀਰਾ। ” 

-ਗਉਂ ੧, ਅਸ ੧੪, ੭:੧ (227) 
(3) ਭਿਖਾਰੀ 





3338 


“ ਜੰਤ ਭੇਖ ਤੂ ਸਫਲਿਓ ਦਾਤਾ ਸਿਰਿ ਸਿਰਿ ਦੇਵਣ ਹਾਰੋ। ” 
-ਸੂਹੀ ੧, ਛੰਤ ੨, ੩:੪ (764) 
“ਪੰਡਿਤ ਮੋਨੀ ਪੜਿ ਪੜਿ ਥਕੇ ਭੇਖ ਥਕੇ ਤਨੁ ਧੋਇ। (ਭੇਖ ਕਰਨ ਵਾਲੇ) 
-ਸਾਰ ੪, ਵਾਰ ੩੩ਸ, ੩, ੨:੩ (1250) 
ਭੇਖਧਾਰੀ ---- ਭੇਖ ਧਾਰਨ ਵਾਲਾ, ਵੇਸ ਕਰਨ ਵਾਲਾ 
“ਬਹੁਤੇ ਭੇਖ ਕਰੈ ਭੇਖਧਾਰੀ । ? 
-ਗਉਂ ੩, ਅਸ ੩, ੬:੧ (230) 
ਭੇਖਵਾਨੀ ---- ਭੇਖਧਾਰੀ, ਭੇਖ ਕਰਨ ਵਾਲਾ 
“ਉਪਾਇ ਕਿਤੈ ਨ ਲਭਨੀ ਕਰਿ ਭੇਖ ਥਕੇ ਭੇਖਵਾਨੀ । ” 
-ਗੂਜ ੩, ਵਾਰ ੧੪:੩ (514) 
(1) ਭੇਖਧਾਰੀ, ਭੇਖਾਂ ਵਾਲੇ 
“ਅਠਸਠਿ ਤੀਰਥ ਬਹੁ ਘਣਾ ਭੂਮਿ ਥਾਕੇ ਭੇਖਾ। ” 
-ਮਾਰੂ ੧, ਅਸ ੧, ੧:੨ (1009) 
(2) ਭੇਖ 
“ਜਾ ਕੈ ਰਾਸਿ ਸਰਬ ਸੁਖ ਸੁਆਮੀ ਆਨ ਨ ਮਾਨਤ ਭੇਖਾ। ? 
-ਸਾਰ ੫. ੮੮, ੨੧ (1221) 


“ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ। ” 


-ਆਸਾ ੪, ਸੋਪੁ ੧, ੨:੨ (11) 
ਭੇਖ, ਵਿਸ਼ੇਸ਼ ਪਹਿਰਾਵਾ ਪਾ ਕੇ ਰੂਪ ਧਾਰਨ ਕਰਨਾ 
“ਖਟੁ ਦਰਸਨ ਕੈ ਭੇਖਿ ਕਿਸੈ ਸਚਿ ਸਮਾਵਣਾ। ”” 
-ਮਾਝ ੧, ਵਾਰ ੨੧:੪ (148) 


ਹੋਰ ਰੂਪ: 
ਭੇਖੀ- 
“ਅਖਰ ਪੜਿ ਪੜਿ ਭੁਲੀਐ ਭੇਖੀ ਬਹੁਤੁ ਅਭਿਮਾਨ। (ਭੇਖ ਕਰਨ ਨਾਲ) 
-ਸਿਰੀ ੧, ਅਸ ੧੨, ੪:੧ (61) 


ਭੇਖੁ- 
“ਜੈਸਾ ਭੇਖੁ ਕਰਾਂਵੈ ਬਾਜੀਗਰੁ ਓਹੁ ਤੈਸੋ ਹੀ ਸਾਜੁ ਆਨੈ । (ਭੇਸ) 
-ਗਉ ੫, ੧੨੬", ੩:੨ (206) 
“ਗੁਰੁ ਅੰਕਸੁ ਜਿਨਿ ਨਾਮੁ ਦ੍ਰਿੜਾਇਆ ਭਾਈ ਮਨਿ ਵਸਿਆ ਚੂਕਾ ਭੇਖੁ । (ਭਾਵ 
ਪਾਖੰਡ) 
-ਸੋਰ ੧, ਅਸ ੨, ੭:੩ (636) 
“ਜੇਹੀ ਤੂੰ ਨਦਰਿ ਕਰਹਿ ਤੇਹਾ ਕੋ ਹੋਵੈ ਬਿਨੁ ਨਦਰੀ ਨਾਹੀ ਕੋ ਭੇਖੁ । (ਰੂਪ) 
-ਸੂਹੀ ੪, ੧੩, ੩੨ (735) 
ਭੇਖੈ- 
“ਇਸੁ ਭੇਖੈ ਥਾਵਹੁ ਗਿਰਹੋ ਭਲਾ ਜਿਥਹੁ ਕੋ ਵਰਸਾਇ। (ਭੇਖ ਤੋਂ) 
-ਵਡ ੪, ਵਾਰ ੪ਸ, ੩, ੧:੫ (587) 





ਨ 


“ਹੁਕਮੇ ਦਰਸਨੁ ਦੇਖਣਾ ਜਹ ਭੇਜਹਿ ਤਹ ਜਾਉ। ” 
-ਸਿਰੀ ੩, ਅਸ ੨0, ੫:੨ (66) 


“ਸਤਿਗੁਰ ਸਾਚੈ ਦੀਆ ਭੇਜਿ। ” 
-ਆਸਾ ੫, ੧0੧, ੧:੧ (396) 
ਹੋਰ ਰੂਪ: 
ਭੇਜਿਆ- 
“ਧੁਰਹੁ ਖਸਮਿ ਭੇਜਿਆ ਸਚੈ ਹੁਕਮਿ ਪਠਾਇ । ”(ਘਲਿਆ) 
-ਸਲੋ ੩, ੫੭੧੧ (1420) 
ਭੇਜੀ- 
“ਧੁਰ ਕੀ ਭੇਜੀ ਆਈ ਆਮਰਿ। (ਭੇਜੀ ਹੋਈ) 
-ਆਸਾਂ ੫, ੪, ੨੯੧ (371) 
ਭੇਜੇ- 
“ਜਿਨਿ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਜ ਸੇਤੀ ਘਰਿ ਆਉ । ”(ਘਲੇ) 
-ਧਨਾ ੫, ੨੮, ੧:੧ (678) 


- ਸਾਰ ੪, ਵਾਰ ੨ਸ, ੧, ੨੧ (1238) 


“ਮਸਤਕੁ ਅਪਨਾ ਭੇਟ ਦੇਉ ਗੁਨ ਸੁਨਉ ਰਸਾਲ। ”” 


-ਬਿਲਾ ੫, ੪੧, ੧:੨ (810) 


“ਗੋਪਾਲ ਦਰਸ ਭੇਟੰ ਸਫਲ ਨਾਨਕ ਸੋ ਮਹੂਰਤਹ। ” 
-ਜੈਤ ੫, ਵਾਰ ੧੫ਸ, ੫, ੧੨ (709) 


“ਜਿਸੁ ਗੁਰੁ ਪੂਰਾ ਭੇਟਸੀ ਸੋ ਚਲੈ ਰਜਾਏ। ” 
-ਆਸਾ ੫, ੧੦੩, ੨੨ (396) 


“ਐਸੇ ਸੰਤ ਭੇਟਹਿ ਵਡਭਾਗੀ ਨਾਨਕ ਤਿਨ ਕੈ ਸਦ ਕੁਰਬਾਨ। ”? 
-ਭੈਰ ੫, ੫੨, ੨੨ (1151) 


“ਸਨ ਮੁਖ ਸਿਧ ਭੇਟਣ ਕਉ ਆਏ ਨਿਹਚਉ ਦੇਹਿ ਵਡਿਆਈ। ” 
-ਰਾਮ ੧, ੬, ੧:੨ (878) 


“ਸਤਿ ਗੁਰ ਦਇਆਲ ਕਿਰਪਾਲ ਭੇਟਤ ਹਰੇ ਕਾਮੁ ਕ੍ਰੋਧੁ ਲੋਭੁ ਮਾਰਿਆ। ? 





3340 


-ਸਿਰੀ ੫, ਛੰਤ ੩, ੫:ਪ (81) 
“ਦੇਖਿ ਸਰੂਪੁ ਪੂਰਨੁ ਭਈ ਆਸਾ ਦਰਸਨੁ ਭੇਟਤ ਉਤਰੀ ਭੁਖ। ”(ਹੋਣ ਨਾਲ) 
-ਟੋਡੀ ੫, ੨੯, ੧:੨ (717) 
“ਭੇਟਤ ਸੰਗਿ ਇਹੁ ਭਉਜਲੁ ਤਾਰੇ । (ਸੰਗ ਦੇ ਭੇਟਣ ਨਾਲ ਭਾਵ ਸੰਗ ਕਰਨ ਨਾਲ) 
-ਸੂਹੀ ੫, ੧੩, ੧:੨ (739) 
ਹੋਰ ਰੂਪ: 
ਭੇਟੰਤਿ- 
“ਲਬਧਿਅੰ ਸਾਧ ਸੰਗੇਣ ਨਾਨਕ ਵਡਭਾਗੀ ਭੇਟੰਤਿ ਦਰਸਨਹ । (ਦਰਸ਼ਨ ਮਿਲਿਆ 
ਭਾਵ ਕਰਦਿਆਂ) 
-ਗਾਥਾ ੫, ੨੧੨ (1361) 
ਭੇਟਤੇ- 
“ਖੁਲ੍ੜੇ ਕਪਾਟ ਨਾਨਕ ਸਤਿਗੁਰ ਭੇਟਤੇ । ”(ਮਿਲਦਿਆਂ ਹੀ) 
-ਸਿਰੀ ੫, ਛੰਤ ੩, ੨੩੨ (80) 


-ਸੂਹੀ ੫, ਅਸ ੨, ੨੨੨ (760) 


ਭੇਟਨਾ- 
“ਮਾਨੁ ਮੋਹੁ ਤਿਆਗਿ ਛੋਡਿਓ ਤਉ ਨਾਨਕ ਹਰਿ ਜੀਉ ਭੇਟਨਾ । (ਮਿਲਦਾ ਹੈ) 
-ਕਾਨ ੫, ੩੫, ੨੧੫ (1305) 


-ਭੈਰ ਨਾਮ, ੪, ੪੨ (1164) 


“ਜੇ ਵਡਭਾਗ ਹੋਵਹਿ ਮੁਖਿ ਮਸਤਕਿ ਹਰਿ ਰਾਮ ਜਨਾ ਭੇਟਾਇ। ” 
-ਰਾਮ ੪, ੨, ੨੧ (881) 


“ਗੁਰਮੁਖਿ ਗਿਆਨ ਭੇਟਿ ਗੁਣ ਗਾਹੀ। ”(ਭਾਵ ਪ੍ਰਾਪਤ ਕਰਕੇ) 
-ਗਉ ੧, ਅਸ ੧੩, ੭:੨ (227) 
“ਕਹਿ ਕਬੀਰ ਗੁਰ ਭੇਟਿ ਮਹਾ ਸੁਖ ਭੁਮਤ ਰਹੇ ਮਨੁ ਮਾਨਾ ਨਾਂ। ”(ਮਿਲਕੇ) 
-ਗਉ ਕਬ, ੭੪, ੪:੨ (340) 
“ਜਨਮ ਜਨਮ ਕੇ ਮਹਾ ਪਰਾਛਤ ਦਰਸਨੁ ਭੇਟਿ ਮਿਟਾਇਓ । (ਕਰਕੇ) 
-ਕਾਨ ੫, ੨੬, ੧:੧ (1303) 


ਹੋਰ ਰੂਪ: 
ਭੇਟਿਓ- 





3341 


“ਜਿਸੁ ਸਤਗੁਰੁ ਪੁਰਖੁ ਨ ਭੇਟਿਓ ਸੁ ਭਉਜਲਿ ਪਚੈ ਪਚਾਇ । (ਮਿਲਿਆ ਭਾਵ 
ਸੰਗਤ ਕੀਤੀ) 
-ਸਿਰੀ ੧, ੨੨, ੩:੨ (22) 
“ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖੁ ਰਸਿਕ ਬੈਰਾਗੀ । (ਮਿਲ ਪਿਆ) 
-ਗਉ ੫, ੧੧੯”, ੨੧ (204) 
“ਗੁਰੁ ਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪਰਗਾਸਾ। (ਦਰਸ਼ਨ ਕੀਤੇ , 
ਮਿਲਿਆ) 
-ਸੋਰ ੫, ੫, ੧੧ (609) 
ਭੇਟਿਆ- 
“ਜਿਨ ਕਉ ਪੂਰਬਿ ਲਿਖਿਆ ਸਤਗੁਰੁ ਭੇਟਿਆ ਤਿਨ ਆਇ । (ਮਿਲਿਆ) 
-ਸਿਰੀ ੩, ੫੬, ੨੧੪ (35) 
ਭੇਟਿਐ- 


“ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ । (ਮਿਲਣ ਨਾਲ) 
-ਗੂਜ ੫, ਵਾਰ ੧੬ਸ, ੫ ੨:੧ (522) 
“ਪਾਰਸਿ ਭੇਟਿਐ ਕੰਚਨੁ ਭਇਆ ਕੀਮਤਿ ਕਹੀ ਨਾ ਜਾਇ । ”(ਮਿਲਣ/ਛੋਹਨ ਨਾਲ) 
- ਪ੍ਰਭਾ ੩, ਅਸ ੧, ੧0:੨ (1346) 


ਮਿਲਿਆ 
“ਨਾਦਿ ਸਮਾਇਲੋ ਰੇ ਸਤਿਗੁਰ ਭੇਟਿਲੇ ਦੇਵਾ। ” 


-ਸੋਰ ਨਾਮ, ੧, ੧2੧ (657) 


-ਰਾਮ ਕਬ, ੧0, ੨੪ (972) 


“ਗੁਰ ਪੂਰਾ ਸਤਿਗੁਰੁ ਭੇਟੀਐ ਹਰਿ ਆਇ ਵਸੇ ਮਨਿ ਚਿਤਿ। ” 
-ਸਿਰੀ ੪, ਵਣ ੧, ੫:੨ (82) 
“ਜਿਨ ਕੌ ਸਾਧੂ _ਭੇਟੀਐ ਸੋ ਦਰਗਹ ਹੋਇ ਖਲਾਸੁ । (ਮਿਲੇ) 
-ਮਾਝ ੫. ਬਾਰਾ ੫:੬ (134) 
“ਜਿਉ ਲੋਹਾ ਪਾਰਸਿ ਭੇਟੀਐ ਮਿਲਿ ਸੰਗਤਿ ਸੁਵਰਨੁ ਹੋਇ ਜਾਇ। ”(ਛੁਹਾਈ ਏ) 
-ਗਉ ੪, ਵਾਰ ੭ਸ, ੪, ੨:੭ (303) 


-ਆਸਾ ਨਾਮ, ੫, ੨੨ (486) 


“ਅਚਰਜੁ _ਸੁਨਿਓ ਪਰਾਪਤਿ ਭੇਟੁਲੇ ਸੰਤ ਚਰਨ ਮਨੁ ਲਾਈਐ। ”” 
-ਬਿਲਾ ੫, ੯੨, ੧੨ (822) 





3342 


“ਲਖ ਚਉਰਾਸੀਹ ਤਰਸਦੇ ਫਿਰੇ ਬਿਨੁ ਗੁਰ ਭੇਟੇ ਪੀਰੈ। ” 
-ਸਿਰੀ ੩, ੬੩, ੧੨ (38) 


(2) ਛੂਹੇ 
“ਤਿਸੁ ਭੇਟੇ ਸਾਧੂ ਕੇ ਚਰਨ। ” 


-ਗਉ ੫. ੧੧੫, ੪੨ (189) 
(3) ਮਿਲੇ 
“ਜਿਤੁ ਭੇਟੇ ਪਾਰਬ੍ਰਹਮ ਨਿਰਜੋਗ। ”” 

-ਗਉ ੫, ੧੨੯, ੧੨ (191) 
ਹੋਰ ਰੂਪ: 
ਭੇਟੈ- 
“ਪੂਰੈ ਭਾਗਿ ਸਤ ਸੰਗਤਿ ਲਹੈ ਸਤਿਗੁਰੁ ਭੇਟੈ ਜਿਸੁ ਆਇ। ”(ਮਿਲੇ) 

-ਸਿਰੀ ੩, ੫੫, ੪੧੨ (35) 


(1) ਮਿਲੈ, ਵੇਖੋ ਭੇਟੇ (3) 
“ਸੁਖੁ ਮਾਨੇ ਭੇਟੈ ਗੁਰ ਪੀਰੁ । (ਮਿਲੇ) 
-ਆਸਾਂ ੧, ਅਸ ੩, ੫:੩ (413) 
(2) ਮਿਲਾਵੇ 
“ਕਿਰਪਾ ਕਰੇ ਤਾ ਸਤਿਗੁਰੁ ਭੇਟੈ ਨਦਰੀ ਮੇਲਿ ਮਿਲਾਵਣਿਆ। ”? 
-ਮਾਝ ੩, ੩0, ੨:੩ (127) 
(3) ਮਿਲਦਾ ਹੈ 
“ਐਸਾ ਜੋਗੀ ਵਡਭਾਗੀ ਭੇਟੈ ਮਾਇਆ ਨੇ ਬੰਧਨ ਕਾਂਟੈ। ”” 
-ਗਉ ੫, ੧੩੨, ੫:੧ (208) 
(4) ਭੇਟਾ ਲੈ ਕੇ 
“ਭੇਟੈ ਸਿਉ ਜਾਵਹੁ ਸਚਿ ਸਮਾਵਹੁ ਤਾ ਪਤਿ ਲੇਖੈ ਪਾਈ। ” 
-ਵਡ ੧, ਅਲਾ ੨, ੨:੪ (579) 
(5) ਮਿਲਿਆਂ, ਮਿਲਣ ਤੇ 
“ਕਹੁ ਨਾਨਕ ਪਭ ਹੋਤ ਦਇਆਰਾ ਗੁਰੁ ਭੇਟੈ ਕਾਢੈ ਬਾਹ ਫਰੇ। ” 
-ਬਿਲਾ ੫, ੯੬, ੨੨ (823) 


-ਗਉ ਕਬ, ੪, ੨:੨ (324) 


“ਡੇਡਾ ਵਾਗੀ ਸਿਰੁ ਖੋਹਾਇਨਿ ਭਰੀ ਅਨਿ ਹਥ ਸੁਆਹੀ। ”(ਭੇਡਾਂ) 
-ਮਾਝ ੧, ਵਾਰ ੨੬ਸ, ੧, ੧:੩ (149) 


“ਓਨਾ ਦਾ ਭਖੁ ਸੁ ਓਥੈ ਨਾਹੀ ਜਾਇ ਕੂੜੁ ਲਹਨਿ ਭੇਡਾਰੇ । ” 
-ਗਉ ੪, ਵਾਰ ੨੧ਸ, ੪, ੧:੫ (312) 





3343 


ਰਾਜ਼, ਗੁਪਤ ਗਲ 
“ਮਾਰਗ ਪਾਏ ਉਦਿਆਨ ਮਹਿ ਗੁਰਿ ਦਸੇ ਭੇਤ । ” 
ਹੋਰ ਰੂਪ: 
ਭੇਤਿ- 
“ਨਾਮ ਅਧਾਰਿ ਚਲਾ ਗੁਰ ਕੈ ਭੈ ਭੇਤਿ । (ਰਾਜ਼ ਨਾਲ) 
-ਮਲਾ ੧, ਅਸ ੪, ੧੨ (1275) 
ਭੇਤੁ- 
“ਜਾ ਜਮਿ ਪਕੜਿ ਚਲਾਇਆ ਵਣਜਾਰਿਆ ਮਿਤ੍ਰਾ ਕਿਸੈ ਨ ਮਿਲਿਆ 
ਭੇਤੁ । (ਰਾਜ਼, ਗੁਪਤਗਲ) 
-ਸਿਰੀ ੧, ਪਹ ੧, ੪:੨ (75) 


(1) ਰਾਜ਼ ਵੇਖੋ “ਭੇਤ” 
(2) ਅੰਤਰ, ਫਰਕ 
“ਅਲਿ ਕਮਲ ਭਿੰਨ੍ਹ ਨ ਭੇਤੁ । ” 
-ਬਿਲਾ ੫, ਅਸ ੨, ੬:੪ (838) 


(1) ਰਾਜ਼, ਭੇਤ 
“ਸੁਣਿਐ ਜੋਗ ਜੁਗਤਿ ਤਨਿ ਭੇਦ । ” 
-ਜਪੁ ੧, ੯੩ (2) 
(2) ਫਰਕ, ਵਿਤਕਰਾ, ਵਖੇਵੇ 
“ਗੁਰ ਕੈ ਬਚਨਿ ਕਟੇ ਭੂਮ ਭੇਦ । ” 
-ਗਉ ੫, ੭੪, ੨੧੨ (177) 


ਹੋਰ ਰੂਪ: 
ਭੇਦੰ- 
“ਮਨ ਛੋਡਿ ਛੋਡਿ ਸਗਲ ਭੇਦੰ। ” (ਵੇਖੇ ਵੇ, ਭੇਦ ਭਾਵ, ਫਰਕ) 
-ਗੋਂਡ ਨਾਮ, ੧, ੪:੨ (873) 


(3) ਦੁਬਿਧਾ 
“ਅਲਹ ਲਹੰਤਾ ਭੇਦ ਛੈ ਕਛੁ ਕਛੁ ਪਾਇਓ ਭੇਦ । ? 
“ਉਲਟਿ ਭੇਦ ਮਨੁ ਬੇਧਿਓ ਪਾਇਓ ਅਭੰਗ ਅਛੇਦ । ? 
(ਪਹਿਲੀ ਤੁਲ ਵਿਚ ਪਹਿਲੇ ਭੇਦ ਦੇ ਅਰਕ ਵਿਖੇਵੇ ਹੈ, ਦੂਜੇ ਦੇ ਰਾਜ਼) 
-ਗਉ ਕਬ, ਬਾਅ ੪:੧;੨ (340) 
(4) ਵਿਭਿੰਨ/ਵਿਚਾਰ 
“ਸਾਸਤ ਬੇਦ ਸਿੰਮ੍ਰਿਤਿ ਬਹੁ ਭੇਦੁ । ” 
-ਆਸਾ ੧, ੧੫, ੪੧ (353) 
(5) ਭਿੰਨਤਾ,(ਜੀਵਾਂ ਦੀਆਂ ਅਨੇਕ ਕਿਸਮਾਂ) 
“ਵਿਸਮਾਦੁ ਜੀਅ ਵਿਸਮਾਦੁ ਭੇਦ । ” 
-ਆਸਾ ੧, ਵਾਰ ੩ਸ, ੧, ੧੨ (463) 





3344 


-ਗਉ ਕਬ, ਬਾਅ ੩0:੧ (342) 


-ਗਉ ੫. ਅਸ ੧, ੫:੧ (235) 


“ਸੁਖ ਦੁਖ ਸਮ ਕਰਿ ਜਾਣੀ ਅਹਿ ਸਬਦਿ ਭੇਦਿ ਸੁਖੁ ਹੋਇ।” 
-ਸਿਰੀ ੧, ਅਸ ੭, ੫:੩ (57) 
(2) ਭੇਤ ਜਾਣ ਕੇ 
“ਤੁਮ ਸਾਚੇ ਹਮ ਤੁਮ ਹੀ ਰਾਚੇ ਸਬਦਿ ਭੇਦਿ ਫੁਨਿ ਸਾਚੇ। ” 
-ਸੋਰ ੧, ੫, ੩੧ (597) 


“ਗੁਰਮੁਖਿ ਹਿਰਦੈ ਸਬਦੁ ਨ ਭੇਦਿਓ ਹਰਿ ਨਾਮਿ ਨ ਲਾਗਾ ਭਾਉ। ” 
-ਸੋਰ ੩, ਅਸ ੧, ੩੨ (637) 
ਹੋਰ ਰੂਪ: 
ਭੇਦਿਆ- 
“ਗੁਰ ਕੈ ਸਬਦਿ ਭੇਦਿਆ ਇਨ ਬਿਧਿ ਵਸਿਆ ਮਨਿ ਆਇ। (ਭੇਤ ਸਮਝਿਆ) 
-ਬਿਹਾ ੪, ਵਾਰ ੧੮ਸ, ੩, ੧:੪ (555) 
(2) ਵਿੰਨ੍ਹਿਆ ਗਿਆ 
“ਇਹੁ ਮਨੁ ਸਬਦਿ ਨ ਭੇਦਿਓ ਕਿਉ ਹੋਵੈ ਘਰਵਾਸੁ । ” 
-ਸਲੋ ੩, ੩੧:੩ (1416) 


ਹੋਰ ਰੂਪ: 

ਭੇਦਿਆ- 

“ਚੰਦ ਸਤ ਭੇਦਿਆ ਨਾਦ ਸਤ ਪੂਰਿਆ ਸੂਰ ਸਤ ਖੋੜਸਾ ਦਤੁ ਕੀਆ। ”(ਵਿੰਨ੍ਹਿਆ) 
-ਮਾਰੂ ਜੈਦੇ, ੧, ੧:੧ (1106) 


“ਜੁਠਿ ਨ ਚੰਦ ਸੂਰਜ ਕੀ ਭੇਦੀ। ” 
੍‌੍ ੍‌੍ -ਸਾਰ ੪, ਵਾਰ ੭ਸ, ੧, ੧੨ (1240) 
“ਮਾਨੈ ਬਾਸੈ ਨਾਨਾ ਭੇਦੀ ਭਰਮਤੁ ਹੈ ਸੰਸਾਰੀ। (ਭੇਦਾਂ ਵਿਚ ਭਿੰਨਤਾ ਵਿਚ) 
-ਪ੍ਰਭਾ ਨਾਮ, ੧, ੨੨ (1350) 
ਵਿੰਨ੍ਹੇ ਜਾਣਾ 
“ਜਬ ਲਗੁ ਸਬਦਿ ਨ ਭੇਦੀਐ ਕਿਉ ਸੋਹੈ ਗੁਰ ਦੁਆਰ। ” 
-ਸਿਰੀ ੧, ੧੩, ੫:੨ (19) 
“ਗੁਰ ਸਬਦੀ ਹਰਿ ਭੇਦੀਐ ਹਰਿ ਜਪਿ ਹਰਿ ਬੂਝੈ । (ਭਾਵ ਲੀਨ ਹੋਈਏ) 
-ਮਾਰੂ ੩, ਵਾਰ ੧੧:੩ (1090) 


(1) ਭੇਤ, ਰਾਜ਼, ਗੁਝੀਗਲ 
“ਤਿਸੁ ਰਸੁ ਆਇਆ ਜਿਨਿ ਭੇਦੁ ਲਹਿਆ। ” 





3345 


-ਮਾਝ ੫, ੧0, ੪੨ (97) 
(2) ਅੰਤਰ, ਵਿੱਥ, ਫਰਕ 
“ਪੰਚ ਜਨਾ ਮਿਲਿ ਮੰਗਲੁ ਗਾਇਆ ਹਰਿ ਨਾਨਕ ਭੇਦੁ ਨ ਭਾਈ। ” 
-ਗਉਂ ੫, ੧੨੨”, ੪:੨ (205) 
(3) ਫਰਕ, ਵਖਰਤਾ 
“ਭੇਦੁ ਨ ਜਾਣਹੁ ਮਾਣਸ ਦੇਹਾ। ” 
-ਮਾਰੂ ੫, ਸੋਲਾ ੫, ੮:੨ (1076) 
ਵਿੰਨ੍ਹੇ ਗਏ 
“ਉਲਟਤ ਪਵਨ ਚਕ ਖਟੁ ਭੇਦੇ ਸੁਰਤਿ ਸੁੰਨ ਅਨਰਾਗੀ। ” 
-ਗਉ ਕਬ, ੪੭, ੧:੧ (333) 


-ਬਿਲਾ ੯, ੩, ੨:੧ (831) 


“ਗੁਰਮਤਿ ਹਰਿ ਗੁਣ ਬੋਲਹੁ ਜੋਗੀ ਇਹੁ ਮਨੂਆ ਹਰਿ ਰੰਗਿ ਭੇਨ। ” 
-ਆਸਾ ੪, ੬੧, ੧੨ (368) 


“ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ। ”” 
-ਆਸਾ ੧, ਅਸ ੧੨, ੧੨੧ (417) 
“ਪਾਸਿ ਦਮਾਮੇ ਛਤੁ ਸਿਰਿ ਭੇਰੀ ਸਡੋ ਰਡ। ”” 
-ਸਲੋ ਫਰ, ੪੫:੧ (1380) 


ਹੋਰ ਰੂਪ: 


ਭੇਰੀਆ 
“ਵਾਤ ਵਜਨਿ ਟੰਮਕ ਭੇਰੀਆ। ”? 


-ਸਿਰੀ ੫, ਅਸ ੨੯, ੧੮੧ (74) 


-ਭੈਰ ਕਬ ੧੩, ੨:੩ (1160) 


-ਬਿਲਾ ੫, ਅਸ ੧, ੬:੩ (837) 
“ਤਪਸੀ ਮਾਤੇ ਤਪ ਕੈ ਭੇਵ। (ਭੇਤ ਵਿਚ) 
-ਬਸੰ ਕਬ, ੨, ੧:੪ (1193) 
(2) ਹੋਏ, ਭਏ 
“ਭਗਤਿ ਹੇਤਿ ਨਰਸਿੰਘ ਭੇਵ। ” 


-ਬਸੰ ਕਬ, ੪, ੫:੨ (1194) 





3346 


“ਹਠਿ ਨਿਗ੍ਹਿ ਨ ਤ੍ਰਿਪਤਾ ਵਹਿ ਭੇਵਾ। ” 
-ਰਾਮ ੧, ਅਸ ੬, ੬੨ (906) 
ਭੇੜ (ਲੜਾਈ) ਵਿਚ 
“ਨ ਭੀਜੈ ਭੇੜਿ ਮਰਹਿ ਭਿੜਿ ਸੂਰ। ” 
-ਸਾਰ ੪, ਵਾਸ ੧ਸ, ੧, ੨:੮ (1237) 


“ਜੇ ਜਾਣਾ ਬਗੁ ਬਪੁੜਾ ਜਨਮਿ ਨ ਭੇੜੀ ਅੰਗੁ। ” 


-ਸਲੋ ਫਰ, ੧੨੩੨ (1384) 


“ਭੈ ਤੇਰੇ ਡਰੁ ਅਗਲਾ ਖਪਿ ਖਪਿ ਛਿਜੈ ਦੇਹ। (ਭਾਵ ਰੁਹਬ) 
-ਸਿਰੀ ੧, ੬, ੪:੧ (16) 
(2) ਭਵ ਸਾਗਰ 
“ਸਤਿਗੁਰੁ ਭੈ ਕਾ ਬੋਹਿਥਾ ਨਦਰੀ ਪਾਰਿ ਉਤਾਰੁ । ” 
-ਸਿਰੀ ੧, ਅਸ ੧0, ੪:੩ (59) 
“ਸਿਮਰਤ ਨਾਮੁ ਭੈ ਪਾਰਿ ਉਤਰੀਆ। ?” 
-ਗਉ ੫, ੧੨0, ੧":੨ (190) 
(3) ਭਿਆਨਕ, ਡਰਾਉਣਾ 
“ਜਿਉ ਬੋਹਿਥੁ ਭੈ ਸਾਗਰ ਮਾਹਿ। ? 
-ਗਉ ੫. ੭੯, ੨੧ (179) 
(4) ਭਵ, ਸੰਸਾਰ, ਹਸਤੀ 
“ਕਹਤ ਕਬੀਰ ਸੁਨਹੁ ਰੇ ਸੰਤਹੁ ਭੈ ਸਾਗਰ ਕੈ ਤਾਈ। ”” 
-ਆਸਾ ਕਬ, ੯, ੪੧੧ (478) 
“ਪ੍ਰਭਿ ਕ੍ਰਿਪਾ ਧਾਰੀ ਹਰਿ ਮੁਰਾਰੀ ਭੈ ਸਿੰਧੁ ਸਾਗਰ ਤਾਰਣੋ। (ਹਸਤੀ ਦਾ ਸਮੁੰਦਰ) 
-ਬਿਹਾ ੫. ਛੰਤ ੪, ੪:੪ (544) 


-ਗਉ ੫. ੧੫੮", ੧":੧ (214) 


-ਪ੍ਰਭਾ ਨਾਮ, ੨, ੨੪੨ (1351) 


-ਧਨਾ ਧੰਨਾ, ੧, ੨:੧ (695) 


“ਬਾਣੀਏ ਕੇ ਘਰ ਹੀਂਗੁ ਆਛੈ ਭੈਸਰ ਮਾਥੈ ਸੀਂਗੁ ਗੋ। ” 





3347 


-ਟੋੱਡੀ ਨਾਮ ੩, ੨੧ (718) 


“ਪਹਿਰਿ ਚੋਲਨਾ ਗਦਹਾ ਨਾਚੈ ਭੈਸਾ ਭਗਤਿ ਕਰਾਵੈ । ? 
-ਆਸਾ ਕਬ, ੬, ੧੨ (477) 


-ਸੂਹੀ ੫, ੩੪, ੧:੧ (744) 


ਨਿਰੰਕਾਰ। ? 
-ਗਉ ੫, ਥਿਤੀ ੧:੬ (296) 


“ਸੁਣਿ ਸੁਣਿ ਪੰਥੁ ਡਰਾਉ ਬਹੁਤੁ ਭੈਹਾਰੀਆ। ” 
-ਗਉਂ ੫, ਅਸ ੧੨, ੨੧ (240) 


-ਮਲਾ ੧, ਵਾਰ ੨੨੨੫ (1288) 


2 


“ਭੈਣ ਭਾਈ ਸਭ ਸਜਣਾ ਤੁਧੁ ਜੇਹਾ ਨਾਹੀ ਕੋਇ ਜੀਉ। ” 


-ਸਿਰੀ ੫, ਅਸ ੨੯, ੧:੩ (73) 
ਹੋਰ ਰੂਪ: 
ਭੈਣਾ- 
“ਨਾ ਭੈਣਾ ਭਰਜਾਈਆ ਨਾਸੇ ਸਸੁੜੀ ਆਹ। (ਭੈਣ ਦਾ ਬਹੁ ਵਚਨ) 

-ਮਾਰੂ ੧, ਅਸ ੧੦, ੧:੧ (1015) 


“ਜਿਸ ਨੋ ਤੂ ਰਖਵਾਲਾ ਜਿਤਾ ਤਿਨੈ ਭੈਣੁ । ” 
-ਰਾਮ ੫, ਵਾਰ ੮:੨ (961) 
(ਮਹਾਨਕੋਸ਼ ਨੇ ਇਸ ਨੂੰ “ਭੂਮਣ ” ਤੋ ਉਤਪਤ ਮਨ ਅਰਥ ਚਉਰਾਸੀ ਦਾ ਗੇੜਾ ਕੀਤਾ 


-ਸਿਰੀ ੧, ੧0, ੧:੧ (17) 


“ਵੇਦੋ ਨ ਵਾਈ ਭੈਣੋ ਨ ਭਾਈ ਏਕੋ ਸਹਾਈ ਰਾਮੁ ਹੇ। ”(ਹੇ ਭੈਣੋ) 
-ਮਾਰੂ ੫, ੩੨, ੧:੧ (1008) 





3348 


-ਆਸਾ ੪, ੫੫. ੧੧ (366) 


“ਭੇ ਭੰਜਨ ਅਘ ਦੂਖ ਨਾਸ ਮਨਹਿ ਅਰਾਧਿ ਹਰੇ। ” 
-ਗਉ ੫. ਬਾਅ ੪0ਸ:੧ (258) 
ਹੋਰ ਰੂਪ: 
ਭੈ ਭੰਜਨੁ- 
“ਗੁਰੁ ਪਰਮੇਸਰੁ ਸੇਵਿਆ ਭੈ ਭੰਜਨੁ ਦੁਖ ਲਥੁ । ? 
-ਸਿਰੀ ੫, ੯0, ੩:੪ (50) 


“ਰਿਦ ਬਸੰਤਿ ਭੈ ਭੀਤ ਦੂਤਹ ਕਰਮ ਕਰਤ ਮਹਾ ਨਿਰਮਲਹ। ”” 
-ਸਸ ੫, ੧੯੨ (1355) 
ਹੋਰ ਰੂਪ: 
ਭੈ ਭੀਤੰ- 
“ਦੁਖੰ ਭਯੰਤਿ ਸੁਖ੍ਹੰ ਭੈ ਭੀਤੰ 
-ਸਸ ੫, ੩੭:੨ (1357) 


-ਸਸ ੫, ੩੪ (1354) 


(1) ਸਿਵਜੀ ਦਾ ਇਕ ਰੂਪ ਜੋ ਕੁਤੇ ਦੀ ਸਵਾਰੀ ਕਰਦਾ ਹੈ 
“ਭੈਰਉ ਭੂਤ ਸੀਤਲਾ ਧਾਵੈ । ” 
-ਗੋਂਡ ਨਾਮ, ੬, ੧:੧ (874) 
(2) ਇਕ ਪੂਰਨ ਰਾਗ 
“ਪ੍ਰਥਮ ਰਾਗ ਭੈਰਉ ਵੈ ਕਰਹੀ। ” 
-ਰਾਮ ੧:੩ (1429) 


ਹੋਰ ਰੂਪ: 


ਭੈਰਵ- 
“ਅਸਟ ਪੁਤੁ ਭੈਰਵ ਕੇ ਗਾਵਹਿ ਗਾਇਨ ਪਾਤ । (ਰਾਗ ਭੈਰਉ) 
-ਰਾਗ ੧:੧੨ (1429) 


ਇਕ ਰਾਗਨੀ, ਭੈਰਉ ਰਾਗ ਦੀਆਂ ਪੰਜ ਨਾਰੀਆਂ ਵਿਚੋ ਇਕ ਬਾਕੀ ਚਾਰ ਹਨ: 
ਬਿਲਾਵਲੀ, ਪੁੰਨਿਆ, ਬੰਗਲੀ ਤੇ ਅਸਲੇਕੀ 
“ਪ੍ਰਥਮ ਭੈਰਵੀ ਬਿਲਾਵਲੀ । ? 

-ਰਾਮ ੧੫ (1429) 





3349 


“ਜਤੁ ਜਾਉ ਤਤ ਬੀਠਲੂ ਭੈਲਾ । ” 
-ਆਸਾ ਨਾਮ, ੨, ੧੧ (485) 


(1) ਹੇ 
“ਹੇ ਅਚੁਤ ਸਰਣਿ ਸੰਤ ਨਾਨਕ ਭੋ ਭਗਵਾਨ ਏ ਨਮਹ। ”” 
-ਸਸ ੫. ੧੧੪ (1355) 
(2) ਭਈਆਂ, ਹੋ ਗਈਆ 
“ਪੂਰਨ ਭੋ ਮਨ ਠਉਰ ਬਸੋ ਰਸ ਬਾਸਨ ਸਿਉ ਜੁ ਦਹੰ ਦਿਸਿ ਧਾਯਉ। ” 
ਕੂ -ਸਵ ੪, ਨਲ ੧0:੩ (1400) 


(1) ਇਸਤ੍ਰੀ ਮਰਦ ਦਾ ਸੰਗਮ, ਮੈਥੁਨ 
“ਜੇ ਲਖ ਇਸਤਰੀਆ ਭੋਗ ਕਰਹਿ ਨਵਖੰਡ ਰਾਜੁ ਕਮਾਹਿ। ” 
-ਸਿਰੀ ੩, ੩੫, ੩੯੧ (26) 
(2) ਇੰਦਰੀਆਂ ਦੁਆਰਾ ਮਾਨਿਆ ਗਿਆ ਰਸ, ਅਨੰਦ ਖੁਸ਼ੀਆਂ, ਸੰਸਾਰਕ ਖੁਸ਼ੀਆ 
“ਅਨਿਕ ਅਨਿਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰੁ ਭਇਆ। ?” 
-ਸਿਰੀ ਤ੍ਰਿਲੋ, ੨, ੨:੧ (92) 
“ਖਿਨ ਮਹਿ ਕਉੜੇ ਹੋਇ ਗਏ ਜਿਤੜੇ ਮਾਇਆ ਭੋਗ। ” 
-ਮਾਝ ੫. ਬਾਰਾ ੯:੪ (135) 
“ਕਾਹੂ ਜੋਗ ਕਾਹੁ ਭੋਗ ਕਾਹੁ ਗਿਆਨ ਕਾਹੁ ਧਿਆਨ। (ਸੰਸਾਰਕ ਖੁਸ਼ੀਆਂ) 
੍‌ ੍‌੍ ੍‌੍ ੍‌੍ -ਗਉ ੪, ੧੫੫", ੨:੧ (213) 
“ਹਰਿ ਕਾ ਨਾਮੁ ਜਨ ਕਉ ਭੋਗ ਜੋਗ । (ਸੰਸਾਰਕ ਅਨੰਦ) 
- ਗਉਂ ੫. ਸੁਖ ੨, ੬:੭ (265) 
ਹੋਰ ਰੂਪ: 
ਭੋਗੰ- 
“ਜਨਮੰ ਤ ਮਰਣ ਹਰਖੰ ਤ ਸੋਗੰ ਭੋਗੰ ਤ ਰੋਗੰ। ” 
-ਸਸ ੫, ੧੨੯੧ (1355) 
(3) ਰਸ ਮਾਨਣ ਦਾ ਸਾਮਾਨ ਭਾਵ ਸਾਧਨ 
“ਜੀਉ ਮਨੁ ਤਨੁ ਪ੍ਰਾਨ ਪੁਭ ਕੇ ਦੀਏ ਸਭਿ ਰਸ ਭੋਗ। ” 
-ਆਸਾ ੫. ੧੩੭, ੧੯੧ (405) 
“ਰਾਜ ਭੋਗ ਅਰੁ ਛਤ੍ਹ ਸਿੰਘਾਸਨ ਬਹੁ ਸੁੰਦਰਿ ਰਮਨਾ। ? 
-ਆਸਾ ਕਬ, ੫. ੩੧ (476) 


ਹੋਰ ਰੂਪ: 
ਭੋਗੰ- 
“ਅੰਮਿਤ ਨਾਮੁ ਨਿਰੰਜਨ ਪਾਇਆ ਗਿਆਨ ਕਾਇਆ ਰਸ ਭੋਗੰ। ? 
-ਆਸਾ ੧, ੩੭, ੧":੨ (360) 


(4) ਇਸ਼ਟ ਦੇਵ ਨੂੰ ਅਰਪਿਆ ਪ੍ਰਸਾਦ 
“ਚਰਨ ਪਖਾਰਿ ਕਰਉ ਗੁਰ ਸੇਵਾ ਮਨਹਿ ਚਰਾਵਉ ਭੋਗ । ”” 
-ਟੋੱਡੀ ੫, ੮, ੧:੧ (713) 
(5) ਭੋਗਦਿਆਂ, ਮਾਨਿਆ 
“ਪੇਥੈ ਖੁਸੀ ਭੋਗ ਨਹੀ ਹਾਰਾ। ” 





3350 


-ਸੂਹੀ ੫, ੪੫, ੧:੨ (746) 


“ਪ੍ਰਿਉ ਅਪਨਾ ਗੁਰਿ ਬਸਿ ਕਰਿ ਦੀਨਾ ਭੋਗਉ ਭੋਗ ਨਿਸੰਗਾ। ” 
-ਸਾਰ ੫, ੩0, ੨:੧ (1210) 


-ਰਾਮ ੫. ਵਾਰ ੪:੫ (958) 


“ਰਸ ਭੋਗਹਿ ਖੁਸੀਆ ਕਰਹਿ ਮਾਣਹਿ ਰੰਗ ਅਪਾਰ। ” 
-ਸਿਰੀ ੫, ੭੧, ੧੨ (42) 
“ਦੁਖੁ ਖਾਵਹਿ ਦੁਖੁ ਸੰਚਹਿ ਭੋਗਹਿ ਦੁਖ ਕੀ ਬਿਰਧਿ ਵਧਾਈ। ” (ਸਹਿੰਦਾ/ਬਰਦਾਸ਼ਤ 
ਕਰਦਾ ਹੈ) 
- ਅਸ ੪, ਛੰਤ ੮, ੨੫ (442) 
(1) ਭੋਗਾਂ ਤੋ, ਰਸ ਮਾਨਣ/ ਸੰਸਾਰਕ ਖੁਸ਼ੀਆਂ ਤੋ 
“ਭੋਗਹੁ ਰੋਗ ਸੁ ਅੰਤਿ ਵਿਗੋਵੈ । ”” 
-ਮਾਰੂ ੧, ਸੋਲਾ ੧੪, ੭:੨ (1034) 
(2) ਮਾਨੋ 
“ਭੋਗਹੁ ਭੁੰਚਹੁ ਭਾਈ ਹੋ ਪਲੈ ਨਾਮੁ ਅਗਥਾ। ”” 
-ਮਾਰੂ ੫, ੨0:੬ (1101) 


< 


“ਸਭਿ ਰਸ ਭੋਗਣ ਬਾਦਿ ਹਹਿ ਸਭਿ ਸੀਗਾਰ ਵਿਕਾਰ। ” 
-ਸਿਰੀ ੧, ੧੩, ੫:੧ (19) 


ਹੋਰ ਰੂਪ: 
ਭੋਗਣਹ- 
“ਆਵੰਤ ਜਾਵੰਤ ਥਕੰਤ ਜੀਆ ਦੁਖ ਸੁਖ ਬਹੁ ਭੋਗਣਹ । ”(ਮਾਨਣੇ, ਝਲਣੇ) 
-ਸਸ ੫, ੪੯:੩ (1358) 


ਭੋਗਣਹਾਰਾ --- ਭੋਗਣਵਾਲਾ, ਮਾਣਨਵਾਲਾ 
“ਸਭ ਘਟ ਆਪੇ ਭੋਗਣਹਾਰਾ । ”” 
-ਮਾਝ ੩, ਅਸ ੭, ੧੧ (113) 

ਹੋਰ ਰੂਪ: 
ਭੋਗਣਹਾਰਿਆ- 
“ਦਾਤਾ ਕਰਤਾ ਆਪਿ ਆਪਿ ਭੋਗਣਹਾਰਿਆ। (ਮਾਣਨ ਵਾਲਾ) 

-ਸੋਰ ੪, ਵਾਰ ੧:੩ (642) 
ਭੋਗਣਹਾਰੁ- 
“ਕਾਇਆ ਕਾਮਣਿ ਜੇ ਕਰੀ ਭੋਗੇ ਭੋਗਣਹਾਰੁ । (ਭੋਗਣ ਵਾਲਾ) 

-ਸਿਰੀ ੧, ੨0, ੩੯੧ (21) 





3351 


“ਦੁਖੁ ਖਾਣਾ ਦੁਖੁ ਭੋਗਣਾ ਗਰੰਬੈ ਗਰਬਾਈ। ”” 
-ਸਾਰ ੪, ਵਾਰ ੨੪:੪ (1247) 
ਹੋਰ ਰੂਪ: 
ਭੋਗਣੇ- 
“ਸਭਿ ਸੁਖ ਹਰਿ ਰਸ ਭੋਗਣੇ ਸੰਤ ਸਭਾ ਮਿਲਿ ਗਿਆਨੁ । (ਮਾਨਣੇ) 
-ਸਿਰੀ ੧, ੧੯, ੨੨ (21) 


““ਅਜਾ ਭੋਗੰਤ ਕੰਦ ਮੂਲੰ ਬਸੰਤੇ ਸਮੀਪਿ ਕੇਹਰਹ। (ਭਾਵ ਖਾਂਦੀ) 
-ਸਸ ੫. ੪੧੧ (1357) 
ਹੋਰ ਰੂਪ: 
ਭੋਗਤੇ- 
“'ਬਿਪਰੀਤ ਬੁਧ੍ਰੰ ਮਾਰਤ ਲੋਕਹ ਨਾਨਕ ਚਿਰੰਕਾਲ ਦੁਖ ਭੋਗਤੇ । ”(ਭੋਗਦੇ) 
-ਸਸ ੫, ੨੪੧੨ (1356) 


“ਹਰਿ ਆਪੇ ਸਭ ਘਟ ਭੋਗਦਾ ਮੇਰੇ ਗੋਵਿੰਦਾ ਆਪੇ ਰਸੀਆ ਭੋਗੀ 
ਜੀਉ । (ਮਾਨਦਾ) 
-ਗਉ ੪, ੬੮, ੧:੩ (174) 


(1) ਭੋਗਣ ਵਾਲਾ, ਸੁਆਦ ਮਾਨਣ ਵਾਲਾ 
“ਆਪਹਿ ਰਸ ਭੋਗਨ ਨਿਰਜੋਗ। ? 
-ਗਉ ੫. ਸੁਖ ੨੧, ੮:੬ (409) 
“ਸੁਰਨ ਮਹਿ ਸੁਰਾ ਤੁੰ ਕਹੀ ਅਹਿ ਭੋਗਨ ਮਹਿ ਭੋਗੀ। ? 
੍‌੍ ਕੰ -ਗੂਜ ੫, ਅਸ ੧, ੩:੧ (507) 
(2) ਭੋਗਾਂ 
-ਆਸਾ ੫, ੧੫੬, ੧੨ (409) 


ਭੋਗਨਹਾਰੇ---- ਭੋਗਨ ਵਾਲਾ, ਮਾਣਨ ਵਾਲਾ 
“ਭੋਗਨਹਾਰੇ ਭੋਗਿਆ ਇਸੁ ਮੂਰਤਿ ਕੇ ਮੁਖ ਛਾਰੁ । (ਭਾਵ ਖਾਣ ਵਾਲੇ) 
- ਆਸਾ ਰਬ, ੧੪, ੪:੨ (479) 


“ਭੋਗਨਾ ਮਨ ਮਧੇ ਹਰਿ ਰਸੁ ਸੰਤ ਸੰਗਤਿ ਮਹਿ ਲੀਵਨਾ। ”? 
-ਮਾਰੂ ੫. ਅਸ ੬, ੪:੧ (1019) 


“ਮੋਹੁ ਸੋਗੁ ਰੋਗੁ ਲੋਗੁ ਨ ਬਿਆਪੈ ਤਹ ਹਰਿ ਹਰਿ ਰਸ ਭੋਗਨੀ। ” 
-ਰਾਮ ੫, ੩, ੧":੨ (883) 





ਇਨ 


“ਪਾਛੇ ਭੋਗ ਜੋ ਭੋਗਵੇ ਤਿਨ ਕੋ ਗੁੜੁ ਲੈ ਖਾਹਿ। ? 

-ਸਲੋ ਕਬ, ੪੪:੨ (1366) 
ਹੋਰ ਰੂਪ: 
ਭੋਗਵੈ- 
“ਗਿਆਨ ਮਹਾਰਸੁ ਭੋਗਵੈ ਬਾਹੁੜਿ ਭੂਖ ਨ ਹੋਇ। ”(ਭੋਗੇ ਭਾਵ ਖਾਏ) 

-ਸਿਰੀ ੧, ੧੮, ੫:੨ (21) 
“ਆਆਪੇ ਸਭਿ ਘਟ ਭੋਗਵੈ ਸੁਆਮੀ ਆਪੇ ਹੀ ਸਭੁ ਅੰਜਨੁ । ”(ਭੋਗਦਾ ਹੈ) 

- ਬਿਹਾ ੪, ਵਾਰ ੧0:੩ (552) 


(1) ਭੋਗੀ, ਭੋਗਣ ਵਾਲਾ 
“ਆਪਿ ਨਿਰਬਾਣੀ ਆਪੇ ਭੋਗਾ। ”” 
-ਮਾਝ ੫. ੧0, ੩੨ (97) 
(2) ਭੋਗ ਕੀਤੇ, ਅਨੰਦ ਮਾਨਿਆ 
“ਨਾਮਿ ਰੰਗ ਨਾਮਿ ਚੋਜ ਤਮਾਸੇ ਨਾਉ ਨਾਨਕ ਕੀਨੇ ਭੋਗਾ ਜੀਉ। ”? 
-ਮਾਝ ੫, ੧੭, ੪:੩ (99) 
(3) ਖੁਸ਼ੀ/ਅਨੰਦ ਦੇ ਸਾਧਨ, ਭੋਗ ਦੀਆਂ ਵਸਤੂਆਂ 
“ਧੋਤੀ ਡੰਡਉਤਿ ਪਰਸਾਦਨ ਭੋਗਾ । ” 
-ਗਉਂ ੫, ਅਸ ੪, ੪:੩ (237) 
(4) ਮਾਣਨਾ, ਭੋਗਣਾ 
“ਏਹੋ ਰੰਗੁ ਏਹੋ ਰਸ ਭੋਗਾ ਹਰਿ ਚਰਣੀ ਮਨੁ ਲਾਗਾ ਰਾਮ। ”” 
-ਸੂਹੀ ੫, ਛੰਤ ੬, ੪:੨ (781) 


“ਬਰਤਨ ਕਉ ਸਭੁ ਕਿਛੁ ਭੋਜਨ ਭੋਗਾਇ। ”? 
-ਗੋਂਡ ੫, ੩, ੧:੩ (862) 
ਭੋਗਾਇਦਾ---- ਭੋਗਾਂਦਾ ਹੈ 
“ਡਾਣੈ ਭੋਗ ਭੋਗਾਇਦਾ ਭਾਣੈ ਮਨਹਿ ਕਰੇਇ। ”” 
-ਰਾਮ ੫. ਵਾਰ ੧੨ਸ, ੫. ੨੬ (963) 
ਭੋਗਾਈਐ ---- ਭੋਗਾਏ ਜਾਂਦੇ ਹਨ 
“ਚਉਰਾ ਸੀਹ ਨਰਕ ਸਾਕਤੁ ਭੋਗਾਈਐ। ”” 


-ਮਾਰੂ ੧, ਸੋਲਾ ੮, ੯:੧ (1028) 


“ਅੰਨੁ ਖਾਣਾ ਕਪੜੁ ਪੈਨਣੁ ਦੀਆ ਰਸ ਅਨਿ ਭੋਗਾਣੀ। ”” 
-ਗਉ ੪, ੫0, ੩:੨ (167) 


ਭੋਗ (ਰਸ ਮਾਣਨ ਦੇ ਸਾਧਨ ਵਸਤਾਂ) ਆਦਿ 


“ਰੂਪ ਧੂਪ ਸੋਗੰਧਤਾ ਕਾਪਰ ਭੋਗਾਦਿ। ” 
-ਬਿਲਾ ੫, ੩੮, ੨੧ (810) 





3353 


“ਆਪੇ ਦੁਖ ਸੁਖ ਭੋਗਿ ਭੋਗਾਂਵੈ ਗੁਰ ਮੁਖਿ ਸੋ ਅਨਰਾਗਾ। ”” 

-ਸੋਰ ੧, ੧0, ੨:੨ (598) 
(1) ਸੁਖ/ਅਨੰਦ/ਰਸ ਵਿਚ 
“ਕਪੜਿ ਭੋਗਿ ਲਪਟਾਇਆ ਸੁਇਨਾ ਰੁਪਾ ਖਾਕੁ । ”” 

-ਸਿਰੀ ੫, ੭੧, ੨:੧ (42) 
(2) ਮਾਨ ਕੇ, ਭੋਗ ਕੇ 
“ਅਪੀਨੈ ਭੋਗ ਭੋਗਿ ਕੈ ਹੋਇ ਭਸਮੜਿ ਭਉਰੁ ਸਿਧਾਇਆ। ?” 

-ਆਸਾ ੧, ਵਾਰ ੩:੧ (464) 


“ਭੋਗਨਹਾਰੇ ਭੋਗਿਆ ਇਸ ਮੂਰਤਿ ਕੇ ਮੁਖ ਛਾਰੁ । ”(ਖਾਨਿਆ ਸੇਵਨ ਕੀਤਾ) 
-ਆਸਾ ਕਬ, ੧੪, ੪:੨ (497) 


“ਤੁਸੀ ਭੋਗਿਹੁ ਭੁੰਚਹੁ ਭਾਈ ਹੋ। ? 
-ਸਿਰੀ ੫, ਅਸ ੨੯, ੪੧ (73) 


(1) ਭੋਗਣਹਾਰ, ਸੰਸਾਰਕ ਰਸਾ ਵਿਚ ਰੁਚਿਤ, ਮਾਣਨਹਾਰ 
“ਤੂੰ ਭੋਗੀ ਅੰਦਰਿ ਭੋਗੀਆ। ” 


-ਸਿਰੀ ੧, ਅਸ ੨੮, ੧:੨ (71) 
“ਜੋਗੀ ਭੋਗੀ ਕਾਪੜੀ ਕਿਆ ਭਵਹਿ ਦਿਸੰਤਰ। ? 
-ਆਸਾ ੧, ਅਸ ੧੪, ੩੧ (419) 
(2) ਭੋਗ/ਮਾਨ ਸਕਦਾ ਹੈ 
“ਜਾਂ ਜਤੁ ਜੋਗੀ ਤਾਂ ਕਾਇਆ ਭੋਗੀ। ? 
-ਆਸਾ ੧, ੨੫, ੨੩੨ (356) 


“ਭਾਣੈ ਦੁਖੁ ਸੁਖੁ ਭੋਗੀਐ ਭਾਣੈ ਕਰਮ ਕਰੇਇ। ” 
-ਰਾਮ ੫, ਵਾਰ ੧੨ਸ, ੫, ੨:੪ (963) 


“ਲਾਖ ਭੋਗੀਸਰ ਭੋਗਹਿ ਭੋਗਾ। ”? 
-ਵਡ ੫, ੧, ੨:੪ (562) 
(1) ਖਾਦ ਪਦਾਰਥ, ਅਨੰਦ ਮਾਣਨ ਦੇ ਸਾਧਨ 
““ਦੇਦਾ ਰਹੈ ਨ ਚੂਕੇ ਭੋਗੁ । ”” 
-ਆਸਾ ੧, ਸੋਦ ੩, ੩੨ (9) 
“ਜਿਉ ਮਹਾ ਖੁਧਿਆਰਥ ਭੋਗੁ । (ਭੋਜਨ) 
-ਬਿਲਾ ੫, ਅਸ ੨, ੭:੪ (838) 
(2) ਭੋਗਦੇ/ ਮਾਣਦੇ ਹਨ 
“ਗੁਰਮੁਖਿ ਸਬਦਿ ਰੰਗਾਵਲੇ ਅਹਿਨਿਸਿ ਹਰਿ ਰਸੁ ਭੋਗੁ । ? 





3354 


-ਸਿਰੀ ੧, ੧੫, ੩:੩ (63) 
“-ਰਾਮਰਵੰਤਾ ਜਾਣੀਐ ਇਕ ਮਾਈ ਭੋਗੁ ਕਰੇਇ। (ਖਾ ਜਾਏ, ਛਕ ਜਾਏ) 
-ਬਸੰ ੧, ੧੧, ੩:੧ (1171) 
(3) ਭੋਗ, ਮੈਥਨ 
“ਗਿਆਨ ਰਾਉ ਜਬ ਸੇਜੈ ਆਵੈ ਤ ਨਾਨਕ ਭੋਗੁ ਕਰੇਈ। ”? 
-ਆਸਾ ੧, ੩੫, ੪੨ (359) 
(4) ਇਸ਼ਟ ਦੇਵ ਨੂੰ ਪ੍ਰਸਾਦ ਅਰਪਨ ਕਰਨਾ 
“ਸਦ ਹੀ ਭੋਗੁ ਲਗਾਇ ਸੁਗਿਆਨੀ। ”? 
-ਆਸਾ ੫, ੯0, ੧੨ (393) 
(5) ਖਾਓ ਭਾਵ ਪਰਵਾਨ ਕਰੋ 
“ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗ ਹਰਿ ਰਾਏ। ? 
-ਮਲਾ ੫, ੧, ੨੧੨ (1266) 


-ਸਿਰੀ ੧, ੨0, ੩:੧ (21) 
“ਨਾਨਕ ਪਾਇਆ ਸਚੁ ਨਾਮੁ ਸਦ ਹੀ ਭੋਗੇ ਭੋਗ। (ਅਨੰਦ ਮਾਨੇ) 
-ਰਾਮ ੫. ਵਾਰ ੫ਸ, ੫, ੧:੧੧ (959) 
ਹੋਰ ਰੂਪ: 
ਭੋਗੈ- 
“ਮਿਰਤੁ ਨ ਆਵੀ ਚਿਤਿ ਤਿਸੁ ਅਹਿ ਨਿਸਿ ਭੋਗੈ ਭੋਗੁ। ”(ਮਾਨਦਾ ਹੈ) 
-ਸਿਰੀ ੫, ਅਸ ੨੬, ੮:੨ (71) 
ਭੋਗੋ- 
“ਕਾਇਆ ਸੇਜ ਗੁਰ ਸਬਦਿ ਸੁਖਾਲੀ ਗਿਆਨ ਤਤਿ ਕਰਿ ਭੋਗੋ । ”(ਸੰਜੋਗ ਦਾ 


-ਸੂਹੀ ੪, ਛੰਤ ੧, ੧:੪ (773) 


“ਅੰਦਰਿ ਤ੍ਰਿਸਨਾ ਬਹੁਤੁ ਛਾਦਨ ਭੋਜਨ ਕੀ ਆਸਾ। ”” 
-ਮਾਝ ੧, ਵਾਰ ੫:੩ (140) 
ਹੋਰ ਰੂਪ: 


ਖਮ (੭ 


“ਨਚ ਦੁਰਲਭੰ ਭੋਜਨੰ ਬਿੰਜਨੰ ਨਚ ਦੁਰਲਭੰ ਸੂਛ ਅੰਬਰਹ। ” 
-ਸਸ ੫, ੩੫੨੨ (1357) 
ਭੋਜਨਿ- 
“ਰਸਨਾ ਹਰਿ ਹਰਿ ਭੋਜਨਿ ਤ੍ਰਿਪਤਾਨੀ ਅਖੀ ਅਨ ਕਉ ਸੰਤੋਖੁ ਪ੍ਰਭ 
ਦਰਸਨ। (ਖਾਣਾ ਨਾਲ) 
-ਕਾਨ ੫, ੨੯, ੧੧੨ (1303) 


੫ 


“ਹਰਿ ਪੈਨਣੁ ਨਾਮੁ ਭੋਜਨੁ ਥੀਆ । ”(ਖਾਣਾ) 





3355 


-ਮਾਝ ੫, ੧੭, ੪੧੨ (99) 


“ਕਹਿਓ ਨ ਬੂਝੈ ਅੰਧੁ ਨ ਸੂਝੈ ਭੋਂਡੀ ਕਾਰ ਕਮਾਈ। ” 
-ਪ੍ਰਭਾ ੧, ੧੧, ੨੯੧ (1330) 


“ਕਰਿ ਕਿਰਪਾ ਅਪਨਾ ਦਰਸੁ ਦੀਜੈ ਜਸੁ ਗਾਵਉ ਨਿਸਿ ਅਰੁ ਭੋਰ। (ਰਾਤ ਦਿਨ) 
-ਗੂਜ ੫. ੨0, ੧:੧ (510) 
(2) ਥੋੜਾ, ਰਤੀਕੁ, ਭੋਰੀਕੁ, ਛੋਟੇ ਤੋ ਛੋਟਾ 
“ਭੋਰ ਭਰਮ ਕਾਟੇ ਪਰ੍ਭ ਸਿਮਰਤ ਗਿਆਨ ਅੰਜਨ ਮਿਲਿ ਸੋਵਤ ਜਾਗੀ। ”” 
-ਕਾਨ ੫, ੧੮, ੧:੨ (1301) 
(ਮਹਾਨਕੋਸ਼ ਇਸਦੇ ਅਰਥ ਭੁਲੇਖਾ ਦੇਂਦਾ ਹੈ) 


(1) ਦਿਨ, ਸਵੇਰ, ਭੋਰ 
“ਨਿਸਿ ਕਹੀਐ ਤਉ ਸਮਝੈ ਭੋਰਾ। ? 
-ਗਉ ੫. ਸੁਖ ੪, ੬:੪ (267) 
(2) ਭੋਲਾ, ਮੂਰਖ 
“ਨਿਪਟ ਬਾਜੀ ਹਾਰਿ ਮੂਕਾ ਪਛੁਤਾਇਓ ਮਨਿ ਭੋਰਾ। ” 
-ਆਸਾ ੫, ੧੫੨, ੨੧੨ (408) 
“ਹਰਿ ਕੇ ਲੋਗਾ ਮੈ ਤਉ ਮਤਿ ਕਾ ਭੋਰਾ।” 
-ਧਨਾ ਕਬ, ੩, ੧":੧ (692) 
(3) ਰਤੀ ਭਰ ਵੀ, ਥੋੜਾ ਜਿਹਾ ਵੀ 
“ਅਨਿਕ ਰੰਗ ਮਾਇਆ ਕੇ ਪੇਖੇ ਕਿਛੁ ਸਾਥਿ ਨ ਚਾਲੈ ਭੋਰਾ। ” 
-ਗੂਜ ੫, ੧੬, ੧੨੨ (499) 


“ਜੈਸੇ ਬਸਤਰ ਦੇਹ ਓਢਾਨੇ ਦਿਨ ਦੋਇ ਚਾਰਿ ਭੋਰਾਹਾ। ? 
-ਆਸਾ ੫, ੧੨੩, ੨:੧ (402) 


ਥੋੜਾ ਜਿਹਾ, ਰਤਾ ਕੁ 
“ਨਾਨਕ ਦਾਸੁ ਸਦਾ ਗੁਣ ਗਾਂਵੈ ਇਕ ਭੋਰੀ ਨਦਰਿ ਨਿਹਾਲੀਐ ਜੀਉ। ” 
-ਮਾਝ ੫. ੨੮, ੪੨ (102) 


“ਤੀਜੇ ਝਾਖ ਝਖਾਇਆ ਚਉਥੈ ਭੋਰੁ ਭਇਆ। (ਭਾਵ ਉਮਰ ਲੰਘ ਗਏ, ਬੁਢਾਪਾ 
ਆ ਗਿਆ) 
-ਸਿਰੀ ੫, ੭੪, ੩੨ (43) 
“ਅਨਿਦਿਨੁ ਭੋਰੁ ਭਇਆ ਸਾਚਿ ਸਮਾਨੀ ਰਾਮ। ”(ਪੁਕਾਸ ਹੋਇਆ,ਗਿਆਨ ਹੋ 
ਗਿਆ) 
-ਤੁਖਾ ੧, ਛੰਤ ੩, ੨:੨ (1111) 


ਭੋਰੇ ਭੋਰੇ ---- ਭੋਲੇ ਤੇ ਭੂਲੇ 





3356 


“ਡੋਰੇ ਭੋਰੇ ਰੂਹੜੇ ਸੇਵੇਦੇ ਆਲਕੁ । ” 
-ਮਾਰੂ ੫. ਵਾਰ ਪਸ, ੫, ੩:੧ (1095) 
ਭੋਰੇ ਹੋਵੇ, ਦਿਨ ਚੜ੍ਹੇ 
“ਰੈਣਿ ਅੰਧਾਰੀ ਕਾਰੀਆ ਕਵਨ ਜੁਗਤਿ ਜਿਤੁ ਭੋਰੈ । ” 
-ਗਉ ੫. ੧੫0", ੧੨ (212) 
ਭੋਲੇਪਨ ਤੋ` ਦਰਪਣ ਸ਼ਬਦਾਰਥ ਭੁਲਾਉਣ ਤੋ (ਮਹਾਨਕੋਸ਼, ਨਿਰੈ) 
“ਭੋਲਤਣਿ ਭੈ ਮਨਿ ਵਸੈ ਹੇ ਕੈ ਪਾਧਰ ਹੀਡੁ । ” 
-ਮਾਰੂ ੩, ਵਾਰ ੧੪ਸ, ੧, ੧:੧ (1090) 


“ਕਸਤੁਰੀ ਕੈ ਭੋਲੜੈ ਗੰਦੇ ਡੁੰਮਿ ਪਈਆਸ। ”? 
੍‌ -ਸਿਰੀ ੪, ਵਾਰ ੧੫ਸ, ੫, ੨੨ (89) 
(1) ਭੁਲਿਆ ਹੋਇਆ, ਬੁੱਧੀ ਹੀਣ, ਭੂਮ ਵਿਚ ਭਸਿਆ 
“ਜੇ ਬਹੁਤਾ ਸਮਝਾਈਐ ਭੋਲਾ ਭੀ ਸੋ ਅੰਧੋ ਅੰਧਾ। ” 
-ਆਸਾ ੧, ੩੧, ੧%:੨ (358) 
(2) ਭੁਲੇਖਾ, ਭੂਮ 
“ਆਵਣ ਜਾਣ ਰਹੇ ਚੁਕਾ ਭੋਲਾ ਰਾਮ। ” 
੍‌੍ -ਤੁਖਾਂ ੧, ਛੰਤ ੩, ੪:੧ (1111) 


ਭੋਲਾਇਆ --- ਭਰਮਾ/ਭੁੱਲਾ ਦਿੱਤਾ ਹੈ 


-ਭੈਰ ੫, ੩੪, ੪:੨ (1145) 


“ਮਨਮੁਖਿ ਮੋਹਿ ਭਰਮਿ ਭੋਲਾਣੀ। ? 


-ਆਸਾ ੩, ਅਸ ੨੫, ੫:੩ (424) 


ਭੂਮ, ਭੁਲੇਖੇ 
“ਭੋਲਾਵੜੈ ਭੁਲੀ ਭੁਲਿ ਭੁਲਿ ਪਛੋਤਾਣੀ। ”” 
-ਤੁਖਾ ੧, ਛੰਤ ੪, ੧:੧ (1111) 
(1) ਫਿਕਰ, ਚਿੰਤਾ, ਅੰਦੇਸ਼ਾ, ਡਰ 
“ਫਰੀਦਾ ਮੈ ਭੋਲਾਵਾ ਪਗ ਦਾ ਮਤੁ ਮੈਲੀ ਹੋਇ ਜਾਇ। ” 

-ਸਲੋ ਫਰ, ੨੬:੧ (1379) 

(2) ਭੁਲੇਖਾ 

“ਖੁਦੀ ਮਿਟੀ ਚੂਕਾ ਭੋਲਾਵਾ ਗੁਰਿ ਮਨ ਹੀ ਮਹਿ ਪ੍ਰਗਟਾਇਆ ਜੀਉ । ”? 

੍‌੍ -ਮਾਝ ੫, ੩੨, ੩:੩ (104) 


-ਬਸੰ ੧, ੧, ੧":੧ (1168) 





ਸੀ 


“ਮੂੰਧ ਇਆਣੀ ਭੋਲੀ ਨਿਗੁਣੀਆ ਜੀਉ ਪਿਰੁ ਅਗਮ ਅਪਾਰਾ। ” 
-ਗਉ ੩, ਛੰਤ ੩, ੪:੧ (245) 


-ਮਲਾ ੧, 2, ੧:੪ (1256) 


-ਕਾਨ ੫. ੪੬, ੧":੩ (1307) 


-ਗਉ ਕਬ, ੬, ੪:੨ (324) 


-ਗਉ ਕਬ, ੧੪, ੧":੨ (326) 


-ਬਸੰ ੧, ਅਸ ੨, ੩:੨ (1188) 


“ਗੁਰ ਮੰਤ੍ਰ ਹੀਣਸੁ ਜੋ ਪ੍ਰਾਣੀ ਧ੍ਰਿਗੰਤ ਜਨਮ ਭੂਸਟਣਹ । ”” 
-ਸਸ ੫. ੩੩੯੧ (1356) 


“ਜਿਉ ਨਿਗੁਰਾ ਬਹੁ ਬਾਤਾ ਜਾਣੈ ਓਹੁ ਹਰਿ ਦਰਗਹ ਹੈ ਭੁਸਟੀ। ” 
-ਦੇਵ ੪, ੬, ੧:੨ (528) 


“ਸੰਤ ਕੇ ਦੂਖਨਿ ਥਾਨ ਭੂਸਟੁ ਹੋਇ। ” 
-ਗਉ ੫. ਸੁਖ ੧੩, ੧:੮ (279) 

(1) ਭਰਮ, ਭੁਲੇਖਾ, ਸੰਕਾ, ਸਹਸਾ 
“ਕਹੁ ਨਾਨਕ ਭੂਮ ਕਟੇ ਕਿਵਾੜਾ ਬਹੁੜਿ ਨ ਹੋਈਐ ਜਉਲਾ ਜੀਉ। ”? 

-ਮਾਝ ੫, ੨੬, ੪:੩ (102) 
“ਗੁਰ ਕੈ ਬਚਨਿ ਕਟੇ ਭੂਮ ਭੇਦ । ”” 

-ਗਵੁ ੫, ੭੪, ੨੧੨ (177) 
ਹੋਰ ਰੂਪ: 
ਭਰਮੰ- 
“ਚਲ ਚਿਤ ਵਿਤ ਭੂਮਾ ਭੂਮੰ ਜਗੁ ਮੋਹ ਮਗਨ ਹਿਤੰ। ” (ਭੁਲੇਖੇ ਵਿਚ) 





3358 


-ਗੂਜ ੧, ਅਸ ੫, ੩:੧ (505) 
(2) ਭਟਕਣ 
“ਸਗਲ ਜਨਮ ਭਰਮ ਹੀ ਭਰਮ ਖੋਇ ਓ ਨਹ ਅਸਥਿਰੁ ਮਤਿ ਪਾਈ। ?” 
-ਸੋਰ ੯, ੬, ੧:੧ (632) 
(3) ਭਰਮੀ, ਭਰਮ/ਭੁਲੇਖੇ ਵਿਚ ਫਸੇ 
“ਪਰਿਓ ਕਾਲੁ ਸੰਭੈ ਜਗ ਉਪਰ ਮਾਹਿ ਲਿਖੇ ਭੂਮ ਗਿਆਨੀ। ” 
-ਸੋਰ ਕਬ, ੩, ੪:੧ (654) 


-ਗਉ ੫. ਸੁਖ ੧0, ੧:੪ (275) 
“ਕਾਹੇ ਭੂਮਿ ਭੁਮਹਿ ਬਿਗਾਨੇ। (ਭਟਕਦੇ ਹਨ) 
-ਰਾਮ ੫. ੪੨, ੧":੧ (896) 


-ਗਉ ੫. ਥਿਤੀ ੫:੫ (297) 


“ਹੀਤ ਮੋਹ ਭੈ ਭਰਮ ਭੂਮਣੰ ਅਹੰ ਫਾਂਸ ਤੀਖਣ ਕਠਿਨਹ । ”” 
-ਸਸ ੫, ੫੮:੩ (1359) 


“ਮਨ ਤੇ ਮਨੁ ਮਾਨਿਆ ਚੂਕੀ ਅਹੰ ਭੂਮਣੀ। ” 
-ਗਉ ੧, ਅਸ ੧੫, ੬:੩ (227) 


“ਕਾਹੂ ਉਦਿਆਨ ਭੁਮਤ ਪਛੁਤਾਪੈ। ” 

-ਗਉ ੫. ਬਾਅ ੧੭੬ (253) 
“ਤੈਸੇ ਭੂਮਤ ਅਨੇਕ ਜੋਨਿ ਮਹਿ ਫਿਰਿ ਫਿਰਿ ਕਾਲ ਹਇਓ। (ਭਟਕਕੇ) 

-ਗਉ ਕਬ, ੫੯, ੨:੨ (336) 
“ਕਹਿ ਕਬੀਰ ਗੁਰ ਭੇਟਿ ਮਹਾ ਸੁਖ ਭੁਮਤ ਰਹੇ ਮਨ ਮਾਨਾਨਾ। ” (ਭਟਕਣਾ) 

-ਗਉ ਕਬ, ੭੪, ੪:੨ (340) 


ਹੋਰ ਰੂਪ: 
ਭੂਮੰਤ- 
“ਨਰਕ ਉਦਰਿ ਭੁਮੰਤ ਜਲਤੋ ਜਮਹਿ ਕੀਨੀ ਸਾਰ। (ਫਿਰਦਾ) 
-ਸਾਰ ੫, ੧੨੯, ੧:੨ (1229) 


ਭ੍ਰਮਤੋ- 
“ਭੁਮਤੋ ਭੂਮਤੋ ਹਾਰਿਆ ਅਨਿਕ ਬਿਧੀ ਕਰਿ ਟੋਰੈ। ”(ਫਿਰਦਿਆਂ ਫਿਰਚਿ) 
-ਗਉ ੫. ੧੫0, ੨:੧ (212) 
ਭੂਮਤੌ- 
“ਅਨਿਕ ਜਨਮ ਭੁਮਤੌ ਹੀ ਆਇਓ ਮਾਨਸ ਜਨਮੁ ਦੁਲਭਾਹੀ। ” (ਫਿਰਦਿਆ) 





ਇਆ 


-ਸਾਰ ੫, ੧੬, ੧:੧ (1207) 
(2) ਭੌਂਦੇ ਫਿਰਨਾ 
“ਭੁਮਤ ਫਿਰਤ ਤੇਲਕ ਨੇ ਕਪਿ ਜਿਉ ਗਤਿ ਬਿਨੁ ਰੈਨਿ ਬਿਹਈ ਹੈ। ”” 
-ਗੂਜ ਕਬ, ੧, ੪:੧ (524) 
ਹੋਰ ਰੂਪ: 
ਭ੍ਰਮਤਾ- 
“ਤੀਰਥਿ ਨਾਇ ਅਰੁ ਧਰਨੀ ਭੂਮਤਾ ਆਗੈ ਠਉਰ ਨ ਪਾਵੈ । ” 
-ਗਉ ੫, ੧੬੪”, ੨:੧ (216) 
(3) ਭਟਕਣਾ 
“ਕਾਹੇ ਭੁਮਤ ਹਉ ਤੁਮ ਭੂਮਹੁ ਨ ਭਾਈ ਰਵਿਆ ਰੇ ਰਵਿਆ ਸੁਬ ਥਾਨ। ” 
-ਦੇਵ ੫, ੩੪, ੧:੧ (535) 


ਹੋਰ ਰੂਪ: 


ਭੂਮੰਤ- 
“ਕੋਟਿ ਜਨਮ ਭੁਮੰਤ ਜੋਨੀ ਤੇ ਨਾਮ ਸਿਮਰਤ ਤਾਰੇ । (ਭਟਕਦਾ) 
-ਮਲਾ ੫, ਛੰਤ ੧, ੨:੫ (1278) 
ਭ੍ਰੁਮਤਉ- 
“ਨਰਕ ਸੁਰਗ ਭੂਮਤਉ ਘਣੋ ਸਦਾ ਸੰਘਾਰੈ ਮੀਚੁ । (ਭਟਕਦਾ, ਫਿਰਦਾ) 
-ਗਉ ੫. ਥਿਤੀ ੩:੨ (297) 
ਭੂਮਤਾ- 
“ਲਖ ਚਉਰਾਸੀਹ ਭੂਮਤਾ ਫੇਰਿ। ”(ਫਟਕਦਾ) 
-ਗਉ ੫, ੮੨, ੩:੪ (180) 
ਭੂਮੰਤਾ- 
“ਜਿਸੁ ਗ੍ਰਿਹਿ ਥੋਰੀ ਸੁ ਫਿਰੈ ਭੁਮੰਤਾ। (ਭਟਕਦਾ) 
-ਮਾਰੂ ੫, ਅਸ ੭, ੧੨ (1019) 
ਭ੍ਰਮੰਤਿ- 
“ਮ੍ਰਿਤਰਿ ਜਨਮ ਭੁਮੰਤਿ ਨਰਕਹ ਅਨਿਕ ਉਪਾਵੰਨ ਸਿਧ੍ਤੇ। (ਭਟਕਨਾ) 
-ਸਸ ੫, ੪੨:੩ (1357) 
ਭੁਮਤਿਆ- 
“ਲਖ ਚਉਰਾਸੀਹ ਭੂਮਤਿਆ ਦੁਲਭ ਜਨਮੁ ਪਾ ਇਓਇ। ”(ਭਟਕਦਿਆਂ) 
-ਸਿਰੀ ੫, ੯੨, ੪੨ (150) 
ਭ੍ਰਮਤੂ- 
“ਮਾਇਆ ਗਿਰਸਤਿ ਭੂਮਤੁ ਹੈ ਪ੍ਰਾਨੀ ਰਖਿ ਲੇ ਵਹੁ ਜਨੁ ਅਪਨਾ। (ਭਟਕਦਾ) 
-ਬਿਲਾ ੪, ੧, ੨:੧ (799) 
ਭ੍ਰਮਤੇ- 
“ਥਾਕੇ ਪੰਚ ਦੂਤ ਸਭ ਤਸਕਰ ਆਪ ਆਪਣੈ ਭ੍ਰਮਤੇ । (ਫਿਰਦੇ, ਭਟਕਦੇ) 
-ਆਸਾ ਕਬ, ੧੮, ੪੧ (480) 
“ਕਰਿ ਅਨੁਗੁਹੁ ਪਤਿਤ ਪਾਵਨ ਬਹੁ ਜੋਨਿ ਭੁਮਤੇ ਹਾਰੀ। ”” 
-ਬਿਹਾ ੫, ਛੰਤ ੮, ੨੫ (547) 





3360 


“ਜਿਉ ਕਸਤੂਰੀ ਮਿਰਗੁ ਨ ਜਾਣੈ ਭੂਮਦਾ ਭਰਮਿ ਭੁਲਾਇਆ। ” 
-ਸੋਰ ੪, ਵਾਰ, ੪ਸ, ੩, ੨੨ (644) 


` “ਸਤਿਗੁਰ ਤੇ ਜੋ ਮੁਹੁ ਫੇਰੇ ਓਇ ਭੁਮਦੇ ਨ ਟਿਕੰਨਿ। ”(ਫਿਰਦੇ ਫਿਰਦੇ ਭਾਵ 
ਭਟਕਦੇ) 
-ਗਉ ੩, ਅਸ ੯, ੫:੧ (233) 


“ਜਾਪ ਤਾਪ ਭੂਮਨ ਬਸੁਧਾ ਕਰਿ ਉਰਧ ਤਾਪ ਨੈ ਗੈਨ। ”” 

-ਧਨਾ ੫, ੧੩, ੨:੧ (674) 
ਹੋਰ ਰੂਪ: 
ਭੂਮਨਾ- 
“ਜੋਗੀ ਜਤੀ ਤਪੀ ਸੰਨਿਆਸੀ ਬਹੁ ਤੀਰਥ ਭੂਮਨਾ। (ਫਿਰਨ ਵਾਲਾ, ਗਮਨ ਕਰਨ 
ਵਾਲੇ) 

-ਆਸਾ ਕਬ, ੫. ੧:੧ (476) 
“ਬਿਖੁ ਖਾਂਵੈ ਬਿਖੁ ਬੋਲੀ ਬੋਲੈ ਬਿਨੁ ਨਾਂਵੈ ਨਿਹਫਲੁ ਮਰਿ ਭੂਮਨਾ। (ਫਟਕਨਾ) 

-ਭੈਰ ੧, ੮, ੧":੨ (1127) 


-ਗੂਜ ੧, ਅਸ ੪, ੬:੧ (505) 
ਹੋਰ ਰੂਪ: 
ਭ੍ਰਮਠੁੂ- 
“ਡੰਡਕ ਮੰਡਲ ਸਿਖਾ ਸੂਤੁ ਧੋਤੀ ਤੀਰਥਿ ਗਵਨੁ ਅਤਿ ਭ੍ਮਨੁ ਕਰੈ । ”(ਗਮਨ 
ਫਿਰਨਾ) 
-ਭੈਰ ੧, ੮, ੩:੧ (1127) 


ਭੁਮਭੰਜਨ ---- ਵਹਿਮ ਦੂਰ ਕਰਨ ਵਾਲਾ 
“ਭੁਮਭੰਜਨ ਹਰਿ ਰਾਇਆ। ” 


੩੫ 


੩ 


-ਮਲਾ ੫. ਛੰਤ ੧, ੪:੨ (1278) 


ਭੂਮਭੀਤਿ ---- (1) ਭੂਮ ਦੀ ਕੰਧ 


“ਭੂਮਭੀਤਿ ਖੋਈਐ ਸਹਿਜ ਸੋਈਐ ਪ੍ਰਭ ਪਲਕ ਪੇਖਤ ਨਵਨਿਧੇ। ” 
-ਬਿਹਾ ੫. ਛੰਤ ੨, ੩:੪ (543) 
(2) ਭੂਮ ਦੇ ਕਿਵਾੜ 
“ਖੁਲੇ ਭੂਮ ਭੀਤਿ ਮਿਲੇ ਗੋਪਾਲਾ ਹੀਰੈ ਬੇਧੇ ਹੀਰ। ” 
-ਨਟ ੫, ੩, ੨੧ (979) 


ਭੂਮਾਇਓ ---- ਭੌੱਦਾ/ਘੁੰਮਦਾ ਰਹਿੰਦਾ ਹੈ 





3361 


“ਧਾਵਤ ਕਉ ਧਾਵਹਿ ਬਹੁ ਭਾਤੀ ਜਿਉ ਤੇਲੀ ਬਲਦੁ ਭੁਮਾਇਓ। ” 
-ਟੋੱਡੀ ੫, ੩, ੨੧੨ (712) 
ਭੁਮਾਇਆ --- ਫਿਰਿਆ, ਭਟਕਿਆ 

“ਕਿਰਤ ਕਮਾਣੇ ਦੁਖ ਸਹੁ ਪਰਾਣੀ ਅਨਿਕ ਜੋਨਿ ਭੂਮਾਇਆ। ” 

-ਬਿਹਾ ੫. ਛੰਤ ੭, ੨:੩ (546) 
ਹੋਰ ਰੂਪ: 
ਭੂਮਾਈਐ- 
“ਸੰਤ ਕੇ ਦੋਖੀ ਕਉ ਉਦਿਆਨ ਭੂਮਾਈਐ। ”(ਫਟਕਾਈਦਾ ਹੈ) 

-ਗਉ ੫. ਸੁਖ ੧੩, ੫:੩ (280) 


ਭ੍ੁਮਾਏ- 
“ਬਿਨਵੰਤਿ ਨਾਨਕ ਭਰਮਹਿ ਭੁਮਾਏ ਖਿਨੁ ਏਕੁ ਟਿਕਣੁ ਨ ਪਾਵਹੀ। (ਭਟਕਦੇ ਹਨ) 
-ਜੈਤ ੫, ਛੰਤ ੩, ੨੧੬ (705) 


“ਕਈ ਕੋਟਿ ਪਰਦੇਸ ਭੂਮਾਹਿ। ” 
-ਗਉ ੫. ਸੁਖ ੧0, ੨:੮ (275) 


0) 


ਭੰੱਦਾ, ਫਿਰਦਾ, ਭਟਕਦਾ 
“ਏਕੁ ਅਧਾਰੁ ਨਾਨਕ ਜਨ ਕੀਆ ਬਹੁਰਿ ਨ ਜੋਨਿ ਭੁਮਾਦ। ” 
-ਸਾਰ ੫, ੧੧੭, ੨੨ (1227) 


ਹੋਰ ਰੂਪ: 
ਭੁਮਾਦਿ- 
“ਇਹ ਅਉਸਰ ਤੇ ਚੂਕਿਆ ਬਹੁ ਜੋਨਿ ਭ੍ਰਮਾਦਿ। (ਭਟਕਦਾ ਹੈ) 
-ਬਿਲਾ ੫, ੩੮, ੩:੨ (810) 


-ਭੈਰ ੫, ੮, ੧":੨ (1137) 


““ਪੇਖਿਓ ਪ੍ਰਭ ਜੀਉ ਅਪੁਨੈ ਸੰਗੇ ਚੂਕੈ ਭੀਤਿ ਭੂਮਾਰੀ। ” 
-ਸੋਰ ੫, ੨੮, ੩:੧ (616) 
ਭੁਮਾਵਣਹ---- ਭਟਕਾਉਣ ਵਾਲੇ 
“ਹੇ ਕਾਮੰ ਨਰਕ ਬਿਸ੍ਰਾਮੰ ਬਹੁ ਜੋਨੀ ਭੂਮਾਵਣਹ । ”” 
-ਸਸ ੫. ੪੬੧ (1358) 
“ਜਨਮਿ ਮੰਰੈ ਬਹੁ ਜੋਨਿ ਭੁਮਾਵੈ । ” 
-ਗਉ ੫. ਸੁਖ ੧੨, ੧:੬ (278) 
(1) ਭਟਕ ਕੇ, ਫਿਰ ਫਿਰ ਕੇ 





3362 


“ਲਖ ਚਉਰਾਸੀਹ ਭਰਮਦੇ ਭੂਮਿ ਭੂਮਿ ਹੋਇ ਖੁਆਰੁ । ” 
-ਸਿਰੀ ੩, ੩੬, ੩:੩ (27) 
“ਅਠਸਠਿ ਮਜਨੁ ਕਰਿ ਇਸਨਾਨਾ ਭੂਮਿ ਆਏ ਧਰਸਾਰੀ। ” (ਫਿਰਕੇ ਆਏ, 
ਟਕਰਾਂ ਮਾਰ ਆਏ) 
-ਗੂਜ ੫, ੨, ੩:੧ (495) 
(2) ਭੁਲੇਖੇ ਕਰਕੇ, ਧੋਖੇ ਕਰਕੇ 
“ਜਿਨਿ ਭੁਮਿ ਭੁਲਾ ਮਾਰਗਿ ਪਾਇਆ। ” 
-ਸਿਰੀ ੧, ਅਸ ੨੮, ੧੪੮੨ (72) 


-ਗਉਂ ੫. ਥਿਤੀ ੧:੪ (296) 
ਹੋਰ ਰੂਪ: 
ਭੁਮਿਆ- 
“ਅਨਿਕ ਜਨਮ ਬਹੁ ਜੋਨੀ ਭੂਮਿਆ ਬਹੁਰਿ ਬਹੁਰਿ ਦੁਖੁ ਪਾਇਆ। (ਫਿਰਿਆ, 
ਭਟਕਿਆ) 
-ਗਉ ੫, ੧੩0", ੧:੧ (207) 


“ਜਾਤਿ ਨ ਪਤਿ ਨ ਆਦਰੋ ਉਤਿਆਨ ਭੂਮਿੰਨਾ। ”” 
-ਜੈਤ ੫, ਵਾਰ ੭੨ (707) 


-ਧਨਾ ਨਾਮ, ੪, ੨:੪ (693) 


“ਕਿਉ ਭੁਮੀਐ ਭੂਮੁ ਕਿਸ ਕਾ ਹੋਈ। ”(ਭੁਲੇਖੇ ਵਿਚ ਪਈਏ) 
-ਗਉ ੫. ੭੧", ੧:੧ (176) 


“ਮਹਾ ਮਾਦ ਬਿਕਾਰ ਬਾਧਾ ਅਨਿਕ ਜੋਨਿ ਭੂਮੀਨ। ”” 
-ਸਾਰ ੫, ੧0੮, ੨੧ (1225) 


“ਅੰਤਰਹੁ ਦੁਖੁ ਭੂਮੁ ਕਟੀਐ ਸੁਖੁ ਪਰਾਪਤਿ ਹੋਇ। ”” 

-ਸਿਰੀ ੩, ੪੬, ੩੨ (31) 
“ਸਚੈ ਸਬਦਿ ਸਦਾ ਮਨੁ ਰਾਤਾ ਭੂਮੁ ਗਇਆ ਸਰੀਰਹੁ ਦੂਰਿ। ? 

_-ਸਿਰੀ ੩, ੫੪, ੨:੩ (34) 
(2) ਸੰਸਾ, ਸ਼ਕ 
“ਕਿਉ ਭੂਮੀਐ ਭੂਮੁ ਕਿਸ ਕਾ ਹੋਈ। ? 





3363 


-ਗਉ ੫, ੭੧", ੧:੧ (176) 
(3) ਭੂਮਣ, ਭੌਣਾ, ਭਟਕਣਾ 
“ਹਰਿ ਪ੍ਰੀਤਿ ਲਗਾਈ ਹਰਿ ਨਾਮੁ ਸਖਾਈ ਭ੍ਰਮੁ ਚੂਕਾ ਆਵਣੁ ਜਾਣੁ ਜੀਉ। ” 
-ਆਸਾ ੪, ਛੰਤ ੧0, ੩:੨ (445) 
(1) ਫਿਰੇ, ਘੁੰਮੇ 
“ਚਾਰਿ ਕੁੰਟ ਦਹਦਿਸ ਭੂਮੇ ਥਕਿ ਆਏ ਪ੍ਰਭ ਕੀ ਸਾਮ। ” 
-ਮਾਝ ੪, ਬਾਰਾ ੧:੨ (133) 
(2) ਭਟਕਦੇ 
“ਸੰਤ ਸੰਗ ਜਿਹ ਰਿਦ ਬਸਿਓ ਨਾਨਕ ਤੇ ਨ ਭੂਮੇ । ”” 
-ਗਉ ੫. ਬਾਅ ੪0ਸ:੨ (258) 
ਹੋਰ ਰੂਪ: 
ਭੂਮੈ- 


ਵਾ ੨੩ 


“ਮਨੂ ਘਨੈ ਭੂਮੈ ਬਨੈ। ”(ਭੂਮਦਾ/ਫਿਰਦਾ ਹੈ) 


-ਮਲਾ ੫, ੨੪, ੧":੧ (1272) 
“ਉਝੜ ਪੰਥਿ ਭੂਮੈ ਗਾਵਾਰੀ ਖਿਨੁ ਖਿਨੁ ਥਕੇ ਖਾਇਆ। ”” 
-ਸੂਹੀ ੪, ਛੰਤ ੧, ੩:੪ (773) 


-ਗਉ ੫. ਸੁਖ ੪, ੨੨ (267) 


ਭ੍ਰਾਤਹ- 
“ਨਹ ਚਿੰਤਾ ਮਾਤ ਪਿਤਾ ਭਾਤਹ ਨਹ ਚਿੰਤਾ ਕਛੁ ਲੋਕ ਕਹ। (ਭਰਾ ਦੀ) 
-ਸਸ ੫. ੧੫੧ (1355) 
ਭ੍ਰਾਤਾ- 
“ਤੂੰ ਮੇਰਾ ਬੰਧਪੁ ਤੂੰ ਮੇਰਾ ਭੁਾਤਾ। (ਭਰਾ) 
੍‌੍ ੍‌੍ -ਮਾਝ ੫, ੩੧, ੧:੨ (103) 


“ਸਬਦੁ ਵੀਚਾਰਿ ਮਿਲਣੁ ਨਹੀ ਭੁਾਤਿ । ”” 

-ਆਸਾ ੧, ਅਸ ੪, ੭:੪ (413) 
“ਅਜਰ ਗਹੁ ਜਾਰਿ ਲੈ ਅਮਰ ਗਹੁ ਮਾਰਿ ਲੈ ਭੁਾਤਿ ਤਜਿ ਛੋਡਿ ਤਉ ਅਪਿਉ 
ਪੀਜੈ । (ਭਰਮ) 

-ਮਾਰੂ ੧, ਅਸ ੯, ੨:੧ (991) 


“ਨਾਮੁ ਜਪਤ ਗੋਵਿੰਦ ਕਾ ਬਿਨਸੈ ਭੂਮ ਭ੍ਰਾਂਤਿ। ” 

-ਬਿਲਾ ੫, ੫੪, ੧੨ (814) 
“ਅਗਹ ਗਹਣੁ ਭੂਮੁ ਭ੍ਰਾਂਤਿ ਦਹਣੁ ਸੀਤਲੁ ਸੁਖ ਦਾਤਉ । ”(ਭਰਮ) 

-ਸਵ ੫, ਕਲ ੫:੩ (1407) 





3364 


-ਰਾਮ ੧, ਸਿਗੋ ੫੪:੬ (944) 


“ਭ੍ਰਿੰਗ ਪਤੰਗੁ ਕੁੰਚਰੁ ਅਰੁ ਮੀਨਾ। ”” 
- ਗਉ ੧, ਅਸ ੧੧, ੩:੧ (225) 
-<<- ਭਗਤ, ਸੇਵਕ, ਦਾਸ 
“ਭ੍ਰਤਿਆ ਪ੍ਰਿਅ ਬਿਸ੍ਹਾਮ ਚਰਣੰ। ? 
-ਸਸ ੫, ੫:੩ (1354) 


ਮੰ 


(ਮੋਜ), ਲਹਿਰ, ਤਰੰਗ 
“ਚਰਨ ਕਮਲ ਕੀ ਮਉਜ ਮਹਿ ਰਹਉ ਅੰਤਿ ਅਰੁ ਆਦਿ। (ਮਸਤੀ) 
- ਸਲੋ ਕਬ, ੧੨0:੨ (1370) 


(ਅ. ਮੌਜੂਦ), ਹਾਜ਼ਰ, ਪ੍ਰਤਖ 
“ਜਿਹ ਧਿਰਿ ਦੇਖਾ ਤਿਹ ਧਿਰਿ ਮਉਜੂਦੁ । ”” 


-ਸਿਰੀ ੪, ਵਾਰ ੪ਸ, ੧, ੧:੮ (84) 


“ਮਲਕਲ ਮਉਤ ਜਾਂ ਆਵਸੀ ਸਭ ਦਰਵਾਜੇ ਭੰਨਿ। ? 

-ਸਲੋ ਫਰ, ੧00:੩ (1383) 
ਹੋਰ ਰੂਪ: 
ਮਉਂਤੈ- 
“ਫਰੀਦਾ ਮਉਤੈ ਦਾ ਬੰਨਾ ਏਵੈ ਦਿਸੈ ਜਿਉ ਦਰੀਆਵੈ ਢਾਹਾ। (ਮੌਤ ਦਾ) 

- ਸਲੋ ਫਰ ੯੮:੧ (1383) 

ਮਉਦੀਫਾ ---- (ਫਜ਼ੀਫਾ) ਨਿਤਕਰਮ, ਨਿਤਨੇਮ, ਇਕ ਪਾਠ ਜੋ ਮੁਸਲਮਾਨ ਜਾਰੀ ਰਖਦੇ ਹਨ। 
“ਸਗਲੀ ਜਾਨਿ ਕਰਹੁ ਮਉਦੀਫਾ। ” 
-ਮਾਰੂ ੫, ਸੋਲਾ ੧੨, ੧0:੧ (1084) 


(1) ਮਾਲਕ (ਸ਼ਬਦਾਰਥ) ਪ੍ਰਫੁਲਿਤ ਕਰਨ ਵਾਲਾ (ਮਹਾਨਕੋਸ਼) 
“ਸੋਈ ਮਉਲਾ ਜਿਨਿ ਜਗੁ ਮਉਲਿਆ ਹਰਿਆ ਕੀਆ ਸੰਸਾਰੋ। ” 
-ਸਿਰੀ ੧, ੨੮, ੧:੧ (24) 

(2) ਮਿਲਿਆ ਹੋਇਆ 
“ਬਾਹਰਿ ਸੂਤੁ ਸਗਲ ਸਿਉ ਮਉਲਾ। (ਭਾਵ ਸਭ ਨਾਲ ਪਿਆਰ ਬਣਿਆ ਹੋਇਆ 
ਹੈ ਸੂਤ ਮਿਲਿਆ ਹੋਇਆ ਹੈ) 

- ਆਸਾ ੫, ੫੪, ੧੧ (384) 
(3) ਪ੍ਰਫੁਲਿਤ, ਖੁਸ਼, ਅਨੰਦਿਤ 





3365 


“ਨਾਨਕ ਦਾਸੁ ਉਨ ਸੰਗਿ ਲਪਟਾਇਓ ਜਿਉ ਬੂੰਦਹਿ ਚਾਤ੍ਰਿਕੁ ਮਉਲਾ। ”” 
- ਗੂਜ ੫, ੪੪:੨ (496) 
“ਸੋਇ ਸੁੰਣਦੜੀ ਮੇਰਾ ਤਨੁ ਮਨੁ ਮਉਲਾ ਨਾਮ ਜਪੰਦੜੀ ਲਾਲੀ। ”” 
-ਰਾਮ ੫. ਵਾਰ ੧੭ਸ, ੫. ੧:੧ (964) 
(4) ਆਜ਼ਾਦ ਕਰਨ ਵਾਲਾ, ਮੁਕਤੀ ਦਾਤਾ, ਕਰਤਾਰ 
“'ਮਿਹਰਵਾਨ ਮਉਲਾ ਤੂਹੀ ਏਕ । ”” 


-ਰਾਮ ੫. ੪੫, ੩੧ (897) 
“ਮਉਲਾ ਖੇਲ ਕਰੇ ਸਭਿ ਆਪੇ । ” 
-ਮਾਰੂ ੫, ਅਸ ੮, ੭:੧ (1020) 


ਮਉਲਾਣਾ ---- ਮੁਲਾਂ 
“ਦੇਹ ਮਸੀਤਿ ਮਨੁ ਮਉਲਾਣਾ ਕਲਮ ਖੁਦਾਈ ਪਾਕੁ ਖਰਾ। ” 
-ਮਾਰੂ ੫, ਸੋਲਾ ੧੨, ੨:੩ (1083) 
ਹੋਰ ਰੂਪ: 
ਮਉਲਾਨਾ- 
“ਦੇਹੀ ਮਹਜਿਦਿ ਮਨੁ ਮਉਲਾਨਾ ਸਹਜ ਨਿਵਾਜ ਗੁਜਾਰੈ। ? 
-ਭੈਰ ਕਬ, ੧, ੩:੧ (1167) 


-ਬਸੰ ੫, ੩, ੨੧ (1180) 


ਮਉਲਿਓ- 
“ਮਉਲਿਓ ਮਨੁ ਤਨੁ ਹੋਇਓ ਹਰਿਆ ਏਕ ਬੂੰਦ ਜਿਨਿ ਪਾਈ। ”(ਖਿੜਿਆ) 
- ਧਨਾ ੫, 2, ੨੯੧ (672) 
ਮਉਲਿਆ- 
“ਸੋਈ ਮਉਲਾ ਜਿਨਿ ਜਗੁ ਮਉਲਿਆ ਹਰਿਆ ਕੀਆ ਸੰਸਾਰੋ। ”(ਪ੍ਰਫੂਲਿਤ 
ਹੋਇਆ) 
-ਸਿਰੀ ੧, ੨੮, ੧:੧ (24) 
ਮਉਲਿਐ- 
“ਜਿਤੁ ਮਉਲਿਐ ਸਭ ਮਉਲੀਐ ਤਿਸਹਿ ਨ ਮਉਲਿਹੁ ਕੋਇ। ” (ਪ੍ਰਫੁਲਿਤ ਹੋਣ 
ਨਾਲ) 
-ਸੂਹੀ ੩, ਵਾਰ ੧੯ਸ, ੧, ੧੨ (791) 
ਮਉਲਿਹੁ- 
“ਜਿਤੁ ਮਉਲਿਐ ਸਭ ਮਉਲੀਐ ਤਿਸਹਿ ਨ ਮਉਲਿਹੁ ਕੋਇ । ”(ਪੁਫੁਲਿਤ ਕਰਨਾ) 
-ਸੂਹੀ ੩, ਵਾਰ ੧੯ਸ, ੧, ੧੨ (791) 
ਮਉਲੀ- 
“ਸਿੰਮ੍ਿਤਿ ਮਉਲੀ ਸਿਉ ਕਤੇਬ। ” (ਪੁਫੁਲਿਤ ਹੋਈਆ) 
-ਬਸੰ ਕਬ, ੧, ੨੨ (1193) 
ਮਉਲੀਏ- 





3366 


“'ਓਤਿ ਪੋਤਿ ਨਿਰੰਕਾਰੁ ਘਟਿ ਘਟਿ ਮਉਲੀਏ । (ਪ੍ਰਫੁਲਿਤ ਹੋ ਰਿਹਾ ਹੈ) 
-ਗੂਜ ੫, ਵਾਰ ੨:੬ (518) 
ਮਉਲੇ- 
“ਦੁਤੀਆ ਮਉਲੇ ਜੋਗ ਧਿਆਨ। ” (ਪ੍ਰਫੁਲਿਤ ਹੋਇਆ, ਪ੍ਰਕਾਸ਼ਮਾਨ ਹੋਇਆ) 
-ਬਸੰ ਕਬ, ੧, ੨:੧ (1193) 
ਮਉਲੈ- 
“ਚਰਣਹ ਸਰਨੀ ਦਾਸਹ ਦਾਸੀ ਮਨਿ ਮਉਲੈ ਤਨੁ ਹਰੀਆ। (ਪ੍ਰਫੁਲਿਤ ਹੋਣ ਨਾਲ) 
-ਸੂਹੀ ੫, ਛੰਤ ੪, ੨੫ (779) 
(1) ਪੁਫੁਲਿਤ ਹੋਣ ਨਾਲ ਵੇਖ “ਮਉਲਿ” 
(2) ਪ੍ਰਭੂ ਨੇ, ਮਉਲਾ ਨੇ 
“ ਸੋਈ ਕੰਮੁ ਕਮਾਵਣਾ ਕੀਆ ਧੁਰਿ ਮਉਲੈ । ” 
- ਮਾਰੂ ੫, ਵਾਰ ੨੩੭ (1102) 


““ ਜੋਤਿ ਸਰੂਪੀ ਸਭੁ ਜਗੁ ਮਉਲੋ। ” 


-ਮਾਰੂ ੫, ਸੋਲਾ ੧੧, ੧੪:੨ (1083) 


ਮਇਓਦਧਿ --- ਬਹੁਤ ਪਾਣੀ ਧਾਰਨ ਵਾਲਾ, ਸਮੁੰਦਰ 
“ਮਨਲ ਅਗਮ ਜੈਸੇ ਲਹਰਿ ਮਇ ਓਦਧਿ ਜਲ ਕੇਵਲ ਜਲ ਮਾਂਹੀ। ” 
-ਸੋਰ ਰਵਿ, ੧, ੧੨ (657) 


“ਨਾਨਕ ਕਉ ਪ੍ਰਭ ਮਇਆ ਕਰਿ ਸਚੁ ਦੇਵਹੁ ਅਪੁਣਾ ਨਾਉ। ”” 
-ਸਿਰੀ ੫, ੭੭, ੪੩ (44) 
(2) ਦਇਆ ਕਰਨ ਵਾਲੇ, ਮਿਹਰਵਾਨ 
“ਤੁਮਰੀ ਕ੍ਰਿਪਾ ਤੇ ਹੋਇ ਪ੍ਰਗਾਸਾ ਸਰਬ ਮਇਆ ਪ੍ਰਤਿਪਾਲਾ ਜੀਉ। ? 
-ਮਾਝ ੫, ੩੩, ੩:੩ (104) 
“ਸਿਵ ਸਿਵ ਕਰਤ ਸਗਲ ਕਰ ਜੋਰਹਿ ਸਰਬ ਮਇਆ ਠਾਕੁਰ ਤੇਰੀ ਦੋਹੀ। ” 
-ਗਉ ੫. ੧੨੯”, ੧:੨ (207) 
(3) ਮਾਇਆ 
“ਅੰਤਿ ਕਾਲਿ ਕਿਛੁ ਸਾਥਿ ਨ ਚਾਲੈ ਜੋ ਦੀਸੈ ਸਭੁ ਤਿਸਹਿ ਮਇਆ। ” 
-ਰਾਮ ੧, ਅਸ ੭, ੮:੧ (906) 
(4) ਮਿਲਿਆ ਹੋਇਆ 
“ਸਾਚੋ ਉਪਜੈ ਸਾਚਿ ਸਮਾਵੈ ਸਾਚੇ ਸੂਚੇ ਏਕ ਮਇਆ। (ਭਾਵ ਇਕ ਮਿਕ 


-ਰਾਮ ੧, ਸਿਗੋ ੨੫:੧ (940) 


-ਰਾਮ ਕਬ, ੧0, ੩:੧ (972) 





3367 


“ਗੋਬਿੰਦ ਗੋਬਿੰਦ ਗੋਬਿੰਦ ਮਈ। ”? 

-ਬਿਲਾ ੫, ੯0, ੧":੧ (822) 
ਮੈ 
“ਕੇਸਵਾ ਬਚਉਨੀ ਅਈਏ ਮਈਏ ਏਕ ਆਨ ਜੀਉ।” 

-ਧਨਾ ਨਾਮ, ੪, ੨੨੫ (693) 
ਮਿਲੇ, ਹੋ ਗਏ 
“ਗਿਆਨ ਪ੍ਰਵੇਸੁ ਗੁਰਹਿ ਧਨੁ ਦੀਆ ਧਿਆਨੁ ਮਾਨੁ ਮਨ ਏਕ ਮਏ। ” 

-ਆਸਾ ਧਨਾ, ੧, ੩੧ (487) 


(ਅ: ਮਸ਼ਹੂਰ) ਪ੍ਰਸਿੱਧ 
'ਆਬਾਦਾਨੁ ਸਦਾ ਮਸਹੂਰ। "” 
-ਗਉ ਰਵਿ, ੨, ੨:੩ (345) 


ਦੇ 


ਮੱਛਰ 
“ਮਸਕੰ ਭਗਨੰਤ ਸੈਲੰ ਕਰਦਮੰ ਤਰੰਤ ਪਪੀਲਕਹ । ”” 
-ਸਸ ੫. ੫੫੯੧ (1359) 
(1) (ਅ: ਮੁਸ਼ਕਤ) ਮਹਿਨਤ, ਘਾਲਣਾ 
“ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ। ”” 
-ਜਪੁ ੧, ੩੮ਸ:੫ (8) 
(2) ਮੁਸ਼ਕਤ/ਮਿਹਨਤ ਨਾਲ 
“ਮੁਸਕਤਿ ਲਹਹੁ ਮਜੁਰੀਆ ਮੰਗਿ ਮੰਗਿ ਖਸਮ ਦਰਾਹੁ । ? 
੍‌੍ -ਸੂਹੀ ੩, ਵਾਰ ੧0ਸ, ੧, ੧੫ (788) 


ਸੇਵਾ, ਘਾਲਣਾ 


“ਸਾਧੂ ਸੰਗੁ ਮਸਕਤੇ ਤੂਠੈ ਪਾਵਾ ਦੇਵ। ” 
-ਸਿਰੀ ੫, ੭੫, ੩:੧ (44) 


“ਮੂਸਨ ਮਸਕਰ ਪ੍ਰੇਮ ਕੀ ਰਹੀ ਜੁ ਅੰਬਰੁ ਛਾਇ। ” 


-ਚਉ ੫. ੪:੧ (1364) 
(ਅ. ਮਸਕਲ) ਜੰਗ ਉਤਾਰਨ ਦਾ ਔਜ਼ਾਰ (ਸੰਦ) 
“ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ। ”” 
-ਮਾਝ ੧, ਵਾਰ ਦਸ, ੧, ੧:੨ (141) 
ਹੋਰ ਰੂਪ: 
“ਦਰੁ ਸੇਵੇ ਉਮਤਿ ਖੜੀ ਮਸਕਲੈ ਹੋਇ ਜੰਗਾਲੀ । ”(ਜੰਗਾਲ ਲਾਹੁਣ ਵਾਲੇ ਔਜ਼ਾਰ 
ਨਾਲ) 
-ਰਾਮ ਬਸ, ਵਾਰ ੩੬ (967) 


(ਅ. ਮਸਕੀਨ) ਹਲੀਮ, ਨਿਮਾਣਾ, ਆਜਿਜ਼, ਗਰੀਬ ਜਿਹਾ 





3368 


“ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਿ ਰਾਖੁ ਰਾਖੁ ਵਡ ਵਡਾ ਹੇ। ” 
-ਗਉ ੪. ਸੋਹ ੪, ੪:੧ (13) 
“ਹਮ ਮਸਕੀਨ ਖੁਦਾਈ ਬੰਦੇ ਤੁਮਰਾ ਜਸੁ ਮਨਿ ਭਾਵੈ । ” 
-ਆਸਾ ਕਬ, ੧੭, ੧੧ (480) 


ਮਸਕੀਨੀ ---- ਗਰੀਬੀ, ਨਿਮਰਤਾ, ਆਜਜ਼ੀ 
“ਸਹਜ ਸੁਹੇਲਾ ਅਤਿ ਮਸਕੀਨੀ। ”” 
-ਗਉ ੫. ਅਸ ੧, ੧":੧ (235) 


ਮਸਕੀਨੀਆ -- ਗਰੀਬੀ ਸੁਭਾ ਵਾਲਾ, ਨਮਰ, ਨਿਮੁਤਾ ਵਾਲਾ 
“ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ। ” 
-ਗਉ ੫. ਸੁਖ ੧੨ਸ:੧ (278) 


“ਮਪ ਹੀ ਮਸਟਿ ਆਪਹੀ ਬੁਲਨਾ। ” 

-ਬਿਲਾ ੫. ੭, ੨੧ (803) 
“ਮਸਟਿ ਕਰਉ ਮੂਰਖੁ ਜਗਿ ਕਹੀਆ। "(ਚੁੱਪ ਕਰਾਂ) 

-ਪੁਭ ੧, ੧੨, ੧੪੧ (1330) 


(1) (ਫਾ. ਮਸਤ) ਮਤਵਾਲਾ, ਬੇਪਰਵਾਹ 
“ਜਿਨ ਪੀਆ ਸੇ ਮਸਤ ਭਏ ਹੈ ਤੂਟੇ ਬੰਧਨ ਫਾਹੇ। ” 
-ਆਸਾ ੧, ੮, ੨੧ (351) 

(2) ਅੰਹਕਾਰੀ, ਗਰੀਬ (ਨਿਮਾਨੇ) ਦੇ ਉਲਟ 
“ਰੰਗ ਤੁੰਗ ਗਰੀਬ ਮਸਤ ਸਭੁ ਲੋਕੁ ਸਿਧਾਸੀ। ” 

-ਮਾਰੂ ੫, ਵਾਰ ੧੭:੩ (1100) 
(3) ਮਸਤਕ, ਮਥਾ 
“ਰਿਦਾ ਪੁਨੀਤ ਰਿਦੈ ਹਰਿ ਬਸਿਓ ਮਸਤ ਪੁਨੀਤ ਸੰਤ ਧੂਰਾਵਾ। ” 

-ਸਾਰ ੫, ੩੯, ੧:੨ (1212) 


ਮਸਤਅੰਗ---- ਰਾਗ ਮਾਲ ਕਉਸ ਦੇ ਅੱਠ ਪੁੱਤਰਾਂ ਵਿਚੋ ਇਕ ਬਾਕੀ ਹਨ- ਮਾਰੂ, ਮੇਵਾਰਾ, ਪ੍ਰਬਲ 
ਚੰਡ, ਕਉਸਕ ਉਭਾਰਾ, ਖਉਖਟ ਤੇ ਭਉਰਾਨਦ । 
“ਮਾਰੂ ਮਸਤਅੰਗ ਮੇਵਾਰਾ। ” 


-ਰਾਮ ੧੧:੧੯ (1430) 


-ਗਉ ੫, ੧੧0", ੨:੨ (201) 


“ਜਿਨ ਹਰਿ ਜਨ ਸਤਿਗੁਰ ਸੰਗਤਿ ਪਾਈ ਤਿਨ ਧੁਰਿ ਮਸਤਕਿ ਲਿਖਿਆ 
ਲਿਖਾਸਿ। ” (ਮਥੇ ਤੇ ਭਾਵ ਭਾਗਾਂ ਵਿਚ) 


-ਗੂਜ ੪, ਸੋਦ ੪, ੪੩੨ (10) 





3369 


ਮਸਤਕੁ- 
“ਧਨੁ ਓਹੁ ਮਸਤਕੁ ਧਨੁ ਤੇਰੇ ਨੇਤ॥ ”” 


-ਗਉ ੫. ੧੭੩, ੧:੧ (200) 
ਮਸਤਕੇ - 
“ਪ੍ਰਭਿ ਮਸਤਕੇ ਧੁਰਿ ਲੀਖਿਆ ਗੁਰਮਤੀ ਹਰਿ ਲਿਵ ਲਾਇਓ। ”” 
-ਮਾਲੀ ੪, ੩, ੨੧ (985) 


“ਬਿਆਪਤ ਰੂਪ ਜੋਬਨ ਮਦ ਮਸਤਾ। ”” 
-ਗਉ ੫, ੮੮, ੨:੪ (182) 
ਮਸਤਾਨਾ ---- (ਫਾ. ਮਸਤਾਨਾ) ਮਤਵਾਲਾ, ਪ੍ਰੇਮ ਵਿਚ ਮੱਤਾ 
“ਸਗ ਨਾਨਕ ਦੀਬਾਨ ਮਸਤਾਨਾ ਨਿਤ ਚੜੈ ਸਵਾਇਆ। ”” 
-ਮਲਾ ੧, ਵਾਰ ੨੭ਸ, ੧, ੨੭ (1291) 


“ਜਿਉ ਮੈਗਲੂ ਮਸਤੁ ਦੀਜੈ ਤਲਿ ਕੁੰਡੇ ਗੁਰ ਅੰਕਸੁ ਸਬਦੁ ਦ੍ਰਿੜਾਵੈਗੋ । ” 
-ਕਾਨ ੪, ਅਸ ੫, ੧":੨ (1310) 
(1) (ਅੰ. ਮਸਲਤ) ਸਲਾਹ, ਮਸ਼ਵਰਾ ਦੇਣ ਵਾਲਾ, ਸਲਾਹਕਾਰ ਮੰਤ੍ਰੀ 
“ਤੂੰਹੈ ਮਸਲਤਿ ਤ੍ਰੰ ਹੈ ਨਾਲਿ। ” 
-ਗਉ ੫. ੧੭੪, ੧:੧ (200) 
ਹੋਰ ਰੂਪ: 
ਮਸਲਤੀ- 
“ਹਰਿ ਇਕੋ ਮੇਰਾ ਮਸਲਤੀ ਭੰਨਣ ਘੜਨ ਸਮਰਥੁ । ”” 
-ਰਾਮ ੫, ਵਾਰ ੫ਪਸ, ੫. ੧:੫ (958) 
(2) ਸਲਾਹ, ਮਸ਼ਵਰਾ, ਰਾਇ 
“ਜੋ ਕਿਛੁ ਕਰਣਾ ਸੁ ਆਪੇ ਕਰਣਾ ਮਸਲਤਿ ਕਾਹੂ ਦੀਨੀ। ” 
-ਸਾਰ ੫, ਅਰ ੧, ੫:੧ (1235) 
ਮਸਵਾਣੀ ---- ਦਵਾਤ 
“ਸਚੁ ਕਾਗਦੁ ਕਲਮ ਮਸਵਾਣੀ ਸਚੁ ਲਿਖਿ ਸਚਿ ਸਮਾਵਣਿਆ। ” 
-ਮਾਝ ੩, ਅਸ ੨੩, ੭:੩ (123) 
ਹੋਰ ਰੂਪ: 
ਮਸਵਾਣੀਐ- 
“ਕਲਮ ਜਲਉ ਸਣੁ ਮਸਵਾਣੀਐ ਕਾਗਦੁ ਭੀ ਜਲਿ ਜਾਉ । (ਕਲਮ ਦੇ) 
-ਸਿਰੀ ੪, ਵਾਰ ੬ਸ, ੩, ੧:੧ (84) 
ਮਸਾਇਕ ---- ਸ਼ੇਖ ਦਾ ਬਹੁ ਵਚਨ 
“ਸੇਖ ਮਸਾਇਕ ਕਾਜੀ ਮੁਲਾ ਦਰਿ ਦਰਵੇਸ ਰਸੀਦ । ” 
-ਸਿਰੀ ੧, ਅਸ ੧, ੩੨ (53) 
ਹੋਰ ਰੂਪ: 





3370 


ਮਸਾਇਕਾ- 
“ਹਮ ਜੇਰ ਜਿਮੀ ਦੁਨੀਆ ਪੀਰਾ ਮਸਾਇਕਾ ਰਾਇਆ। ”(ਮਸਾਇਕ ਦਾ ਬਹੁ 
ਵਚਨ) 
-ਮਾਝ ੧, ਵਾਰ ੧੩ਸ, ੧, ੧੧ (143) 
ਮਸਾਇਕੁ- 
“ਨਾ ਕੋ ਸੇਖੁ ਮਸਾਇਕੁ ਹਾਜੀ। ”(ਸੇਖ ਦਾ ਬਹੁ ਵਚਨ) 
-ਮਾਰੂ ੧, ਸੋਲਾ ੧੫, ੧੧:੨ (1036) 


ਮਸਾਜਨੀ ---- ਦਵਾਤ 
“ਕਲਉ ਮਸਾਜਨੀ ਕਿਆ ਸਦਾਈਐ ਹਿਰਦੈ ਹੀ ਲਿਖਿ ਲੇਹੁ । ”” 

-ਸਿਰੀ ੪, ਵਾਰ ੫ਸ, ੩, ੧:੧ (84) 
ਉਹ ਸਥਾਨ ਜਿਥੇ ਲੋਥਾਂ ਰਖੀਆਂ ਸਾੜੀਆਂ ਜਾਂਦੀਆਂ ਹਨ, ਮਰਘਟ 
“ਡੂਮਿ ਮਸਾਣ ਕੀ ਭਸਮ ਲਗਾਈ ਗੁਰ ਬਿਨੁ ਤਤੁ ਨ ਪਾਇਆ। ” 

-ਗੂਜਾ ਤ੍ਰਿਲੋ, ੧, ੨੨ (526) 
ਹੋਰ ਰੂਪ: 
ਮਸਾਣਿ- 
“ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ। ” 

-ਸੋਰ ੧, ਅਸ ੧, ੧:੧ (634) 
ਮਸਾਣੀ- 
“ਇਕਨਾ ਪੇਰਣ ਸਿਰ ਖੁਰ ਪਾਟੇ ਇਕਨਾ ਵਾਸੁ ਮਸਾਣੀ। ”( ਮਸਾਣਾਂ ਵਿਚ) 

- ਆਸਾ ੧, ਅਸ ੧੨, ੬੨ (418) 
ਲੋਕ ਚਿਤਾ (ਤਾਲਿਬ) ਸ਼ਮਸ਼ਾਨ (ਕੋਸ਼); ਮਸਾਨਾਂ ਤੇ ਪਹੁੰਚੇ ਵੀਰੋ (ਨਿਰਣੈ); ਮਸਾਨਾਂ 
ਦੀ (ਪਿਆਰੀ) ਅਗ (ਦਰਪਣ) 

“ਕਬੀਰ ਸਤੀ ਪੁਕਾਰੈ ਚਿਹ ਚੜੀ ਸੁਨੁ ਹੋ ਬੀਰ ਮਸਾਨ। ”? 

-ਸਲੋ ਕਬ, ੮, ੫:੧ (1368) 
ਹੋਰ ਰੂਪ: 
ਮਸਾਨਿ- 
“ਤਬ ਕੁਲੁ ਕਿਸ ਕਾ ਲਾਜਸੀ ਜਬਲੇ ਧਰਹਿ ਮਸਾਨਿ। ”(ਮਸਾਨਾ ਵਿਚ) 

-ਸਲੋ ਕਬ, ੧੬੬੨ (1373) 
ਮਸਾਨੁ- 
“ਫਰੀਦਾ ਜਿਤੁ ਤਨਿ ਬਿਰਹੁ ਨ ਊਪਜੈ ਸੋ ਤਨੁ ਜਾਣੁ ਮਸਾਨੁ। ” 

-ਸਲੋ ਫਰ, ੩੬:੨ (1379) 


“ਆਪਹੀ ਧਾਰਨ ਧਾਰੇ ਕੁਦਰਤਿ ਹੈ ਦੇਖਾਰੇ ਬਰਨੁ ਚਿਹ ਨੁ ਨਹੀ ਮੁਖ ਨ ਮਸਾਰੇ। ? 
-ਸਵ ੫, ੩:੩ (1386) 


“ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲ ਕੁਰਾਣੁ । ” 





3371 


-ਮਾਝ ੧, ਵਾਰ 2ਸ, ੧, ੧੯੧ (140) 


(1) ਸਿਆਹੀ, ਲਿਖਨ ਦਾ ਸਾਧਨ, ਹੋਰ ਵੇਖੋ “ਮੰਸੁ `, “ਮਸੂ” 
“ਜਾਲਿ ਮੋਹੁ ਘਸਿ ਮਸੁ ਕਰਿ ਮਤਿ ਕਾਗਦੁ ਕਰਿ ਸਾਰੁ। ? 

-ਸਿਰੀ ੧, ੬, ੧:੧ (16) 
“ਕਬੀਰ ਸਾਤ ਸਮੁੰਦਹਿ ਮਸੁ ਕਰਉ ਕਲਮ ਕਰਉ ਬਨਰਾਇ। ” 

-ਸਲੋ ਕਬ, ੮੧੧ (1368) 
(2) ਸਿਆਹੀ, ਕਾਲਖ 
“ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ । ”? 

=ਸੂਹੀ ੧, ੩, ੧੨੧ (729) 


“ਜਸ ਕਾਗਦ ਪਰ ਮਿਟੈ ਨ ਮੰਸੁ। ”” 
-ਗੋਂਡ ਕਬ, ੫, ੪:੪ (871) 


“ਮਸੂ ਤੋਟਿ ਨ ਆਵਈ ਲੇਖਣਿ ਪਉਣੁ ਚਲਾਉ। ” 
-ਸਿਰੀ ੧, ੨, ੪੧੨ (15) 


“ਮਤਾ ਮਸੂਰਤਿ ਅਵਰ ਸਿਆਨਪ ਜਨ ਕਉ ਕਛੂ ਨ ਆਇਓ। ”” 

-ਗੂਜ ੫, ੧੨, ੧੪੧ (498) 
ਮੇਲ ਕੇ, ਭਾਵ ਪਾਇਓ 
“ਨਾਮਾ ਪੁਣਵੈ ਸੇਲ ਮਸੇਲ। ”(ਨਿਆਣਾ ਪਾਇਓ) 

-ਭੈਰ ਨਾਮ, ੧0, ੧੯੧ (1166) 

ਮਸਲਾ, ਨਿਰਣਾ ਕਰਨੇ ਦਸੀ ਗੱਲ (ਸਚ) 
“ਸਾਹਿਬ ਕੇ ਗੁਣ ਨਾਨਕੁ ਗਾਂਵੈ ਮਾਸਪੁਰੀ ਵਿਚਿ ਆਖੁ ਮਸੋਲਾ। ” 

-ਤਿਲੰ ੧, ੫, ੨੧ (722) 


“ਸਿਰ ਮਸੂਕ ਰਖ਼੍ਹਾ ਪਾਰਬ੍ਰਹਮ ਹਸੂ ਕਾਯਾ ਰਖ੍ਹਾ ਪਰਮੇਸੂਰਹ। ” 
-ਸਸ ੫. ੫੨੯੧ (1358) 


“ਜੋਤਿ ਕੀ ਵਟੀ ਘਟ ਮਹਿ ਜੋਇ। ”” 

-ਗਉ ਕਬ, ਵਾ ੭:੨ (344) 
(2) ਮਹੀਨਾ 
“ਵਰਤ ਨ ਰਹਉ ਨ ਮਹ ਰਮਦਾਨਾ। ”” 

-ਭੈਰ ੫, ੩, ੧:੧ (1136) 


ਮਹਸਾਈ ---- ਮਹਾਦੇਵ, ਸ਼ਿਵਾ ਜੀ 
“ਜਾਹਰ ਨਵੀ ਤਧੈ ਭਾਗੀ ਰਥਿ ਆਣੀ ਕੇਦਾਰੁ ਥਾਪਿਓ ਮਹਸਾਈ। ” 
-ਮਲਾ ੪, ੨, ੨੧ (1263) 





ਇਵ 


-ਗਉ ਕਬ, ੧੨, ੨੧ (325) 
-ਗਉ ਰਵਿ, ੨, ੧":੨ (694) 


“ਕੋਈ ਆਇ ਮਿਲੈ ਗੋ ਗਾਹਕੀ ਲੇ ਗੋ ਮਹਗੇ ਮੋਲਿ। ” 
-ਸਲੋ ਕਬ, ੨੨੫੨ (1376) 


ਵਡਮੁਲਾ 
“ਨ ਮੈ ਮਨੁ ਤਨੁ ਅਰਪਿ ਧਰਿਓ ਗੁਰ ਆਗੈ ਸਿਰੁ ਵੇਚਿ ਲੀਓ ਮੁਲਿ ਮਹਘਾ। ”” 

-ਸੂਹੀ 8, 3; ੧੧੨ (731) 
ਹੋਰ ਰੂਪ: 
ਮਹਘੋ- 
“ਮਮਹਘੋ ਮੋਹਿ ਭਾਰਿ ਅਫਾਰੁ । ? 

-ਆਸਾ ੧, ਅਸ ੩, ੮:੧ (413) 

ਉਹ ਲਿਖਤ ਜਿਸ ਉਪਰ ਬਹੁਤਿਆਂ ਦਾ ਦਸਤ ਖਤ ਹੋਣ 
“ਮਹਜਰੁ ਝੂਠਾ ਕੀਤੋਨੁ ਆਪਿ। ” 

-ਗਉ ੫. ੧੬੮, ੧:੧ (199) 


ਮਹਜਿਦਿ ---- ਮਸਜਿਦ, ਮਸੀਤ 


“ਦੇਹੀ ਮਹਜਿਦਿ ਮਨੁ ਮਉਲਾਨਾ ਸਹਜ ਨਿਵਾਜ ਗੁਜਾਰੈ। ? 
-ਭੈਰ ਨਾਮ, ੧, ੩:੧ (1167) 


ਮਹੱਤਾ, ਵਡਿਆਈ, ਹੋਰ ਵੇਖੋ “ਮਹਤਾ” “ਮਹਤਿ” 


-ਪੁਭਾ ੧, ੧, ੨:੩ (1327) 


“ਦੇਹੀ ਗਾਵਾ ਜੀਉ ਧਰ ਮਹਤਉ ਬਸਹਿ ਪੰਚ ਕਿਰਸਾਨਾ। ” 
-ਮਾਰੂ ਕਬ, ੭, ੧:੧ (1104) 


ਮਹਤਰੀਆ --- ਜੋ ਸਭ ਤੋ ਵੱਧ ਸਨਮਾਨ ਦੇ ਯੋਗ ਹੈ, ਮਾਤਾ, ਹੋਰ ਵੇਖੋ “ਮਹਤਾਰੀ” 
“ਦੀਨਾ ਨਾਥ ਅਨਾਥ ਕਰੁਣਾ ਮੈ ਸਾਜਨ ਮੀਤ ਪਿਤਾ ਮਹਤਰੀਆ। ” 
-ਗਉ ੫. ੧੧੫”, ੨:੧ (203) 


-ਰਾਮ ੫. ਵਾਰ ੧੮:੬ (965) 





3373 


-ਗਉ ਕਬ, ੨੨, ੩:੨ (328) 


“ਦ੍ਰਿਸਟਿ ਨ ਲਿਆਵਉ ਅਵਰ ਕਾਹੂ ਕਉ ਮਾਣਿ ਮਹਤਿ ਪ੍ਰਭ ਤੇਰੈ । ” 
-ਸਾਹ ੫, ੫0, ੧":੨ (1214) 
ਹੋਰ ਰੂਪ: 
ਮਹਤੁ- 
“ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ । (ਵਡੀ, ਵਿਸਤਾਰ ਵਾਲੀ) 
-ਜਪੁ ੧, ੩੮੧ (8) 
“ਸਾਚਉ ਮਾਨੁ ਮਹਤੁ ਤੂੰ ਆਪੇ ਦੇਵਣਹਾਰੁ। ” (ਵਡਿਆਈ, ਮਹਤ੍ਹ) 
-ਸਿਰੀ ੧, ਅਸ ੩, ੧:੩ (54) 
(ਅ: ਮਹਿਦੂਦ) ਪੱਟਾ, ਹਦਬੰਦੀ ਦੀ ਲਿਖਤ 
“ਸੈ ਮਹਦੂਦੁ ਲਿਖਾਇਆ ਖਸਮੈ ਕੈਦਰਿ ਜਾਇ। ” 
-ਮਲਾ ੧, ਵਾਰ ੧੯ਸ, ੧, ੧:੬ (1286) 
(ਸੰ.) ਵਡਿਆਈ, ਬਜੂਰਗੀ 
“ਉਆ ਕੀ ਮਹਿਮਾ ਕਥਨੁ ਨ ਜਾਈ। ? 
-ਆਸਾ ੫, ੮੮, ੧੧੨ (392) 
ਮੱਹਤਰ ਦਾ ਸੰਖੇਪ, ਸਰਦਾਰ, ਮੁਖੀਆ, ਚੌਧਰੀ 
“ਮਹਰ ਮਲੂਕ ਕਹਾਈਐ ਰਾਜਾ ਰਾਉ ਕਿ ਖਾਨੁ । ” 
-ਸਿਰੀ ੧, ਅਸ ੧੬, ੬:੧ (63) 


-ਗਉ ਰਵਿ, ੨, ੩:੨ (345) 


-ਟੋੱਡੀ ੫, ੧੯, ੧":੨ (715) 


“ਕੁਰੀਏ ਕੁਰੀਏ ਵੈਦਿਆ ਤਲਿ ਗਾੜਾ ਮਹਰੇਰੁ । ” 
-ਮਾਰੂ ੫, ਵਾਰ ਪਸ, ੫. ੧:੧ (1095) 
(1) ਘਰ, ਨਿਵਾਸ ਸਥਾਨ, ਵਡਾ (ਆਲੀਸ਼ਾਨ, ਘਰ) 
“ਅੰਦਰਿ ਮਹਲ ਰਤਨੀ ਭਰੇ ਭੰਡਾਰਾ। ” (ਭਾਵ ਸਰੀਰ) 
-ਮਾਝ ੩, ਅਸ ੨੮, ੭੧੧ (126) 


“ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ। ”” 


-ਗਉ ੫, ਛੰਤ ੨, ੧:੧ (248) 





3374 


“ਮਹਰਮ ਮਹਲ ਨ ਕੋ ਅਟਕਾਵੈ (ਬਾਦਸ਼ਾਹ ਦਾ, ਨਿਵਾਸ ਸਥਾਨ)” 
-ਗਉ ਰਵਿ, ੨, ੩:੨ (345) 


ਹੋਰ ਰੂਪ: 
ਮਹਲਹੁ- 
“ਦਰਸਨੁ ਪਾਵਹੁ ਸਹਜਿ ਮਹਲਹੁ । ” 


-ਮਾਰੂ ੧, ਸੋਲਾ ੮, ੧੩:੨ (1028) 
(2) ਪਦਵੀ, ਅਧਿਕਾਰ 
“ਟਹਲ ਮਹਲ ਤਾ ਕਉ ਮਿਲੈ ਜਾ ਕਉ ਸਾਧ ਕ੍ਰਿਪਾਲ। ”” 
-ਗਉ ੫. ਬਾਅ ੨੭:੩ (255) 
(3) ਇਸਤ੍ਰੀ 
“ਮਹਲ ਭਗਤੀ ਘਰਿ ਸਰੈ ਸਜਣ ਪਾਹੁਣਿਅਉ। ”? 
-ਗੂਜ ੩, ਵਾਰ ੨੧ਸ, ੩, ੧:੨ (517) 
“ਸੁਰਤਿ ਮੁਈ ਮਰੁ ਮਾਈਏ ਮਹਲ ਰੁੰਨੀ ਦਰਬਾਰੇ । ” 
-ਵਡ ੧, ਅਲਾ ੩, ੫:੩ (580) 


(1) ਵਡਿਆਈ 
“ਕਰਿ ਫੁਰਮਾਇਸਿ ਖਾਇਆ ਵੇਖਿ ਮਹਲਤਿ ਮਰਣੁ ਵਿਸਾਰਿਆ। ” 

-ਆਸਾ ੧, ਵਾਰ ੧੭:੪ (472) 
(2) ਮਹਲ ਦਾ ਬਹੁ ਵਚਨ (ਨਿਰਣੈ ਸਬਦਾਰਥ) ਹਵੇਲੀ ਭਾਵ ਸ੍ਰਿਸ਼ਟੀ (ਦਰਪਣ) 
“ਨਉ ਸਤ ਚਉਦਹ ਤੀਨਿ ਚਾਰਿ ਕਰਿ ਮਹਲਤਿ ਚਾਰਿ ਬਹਾਲੀ। ” 

-ਬਸੰ ੧, ਅਸ ੮, ੧:੧ (1190) 


ਮਹਲਾ(1) ਮਹਲ ਆਲੀਸ਼ਾਨ ਘਰ, ਨਿਵਾਸ ਸਥਾਨ 
“ਦਰ ਘਰ ਮਹਲਾ ਸੋਹਣੇ ਪਕੇ ਕੋਟ ਹਜਾਰ। ? 
-ਸਿਰੀ ੧, ਅਸ ੧੬, ੩:੧ (63) 
(2) ਭਾਵ ਹਿਰਦੇ ਵਿਚ 
“ਮਹਲਾ ਅੰਦਰਿ ਗੈਰ ਮਹਲੁ ਪਾਏ ਭਾਣਾ ਬੁਝਿ ਸਮਾਹਾ ਹੇ। ” 
-ਮਾਰੂ ੩, ਸੋਲਾ ੧੪, ੧੪:੩ (1058) 


(1) ਮਹਲ ਵਿਚ, ਨਿਵਾਸ ਟਿਕਾਣੇ ਤੇ 
“ਆਪੇ ਮੇਲਿ ਮਿਲਾਵਹੀ ਸਾਚੈ ਮਹਲਿ ਹਦੁਰਿ। ? 
-ਸਿਰੀ ੧, ੧੬, ੨:੩ (20) 
(2) ਹਾਲਤ ਵਿਚ, ਥਾਂ ਤੇ 
“ਏਕ ਮਹਲਿ ਤੂੰ ਹੋਹਿ ਅਫਾਰੋ ਏਕ ਮਹਲਿ ਨਿਮਾਨੋ। ” 
-ਗਉ ੫, ੧੨੬", ੧:੧ (206) 
(3) ਹਰੀ ਦੇ ਟਿਕਾਨੇ ਤੇ (ਭਾਵ) ਪ੍ਰਭੂ ਦਰਗਾਹ ਵਿਚ, ਪ੍ਰਭੂ ਦੀ ਹਜ਼ੂਰੀ ਵਿਚ 
“ਸਾਧੁ ਕੈ ਸੰਗਿ ਮਹਲਿ ਪਹੂਚੈ । ” 
੍‌੍ ੍‌੍ -ਗਉ ੫. ਸੁਖ ੭, ੪:੬ (271) 
“ਸਬਦੇ ਹਉਮੈ ਮਾਰੀਐ ਸਚੈ ਮਹਲਿ ਸੁਖੁ ਪਾਇ। ” 


-ਆਸਾ ੩, ਅਸ ੩੫, ੪੨ (429) 





3375 


“ਤਾ ਮਨੁਖੀਵਾ ਜਾਣੀਐ ਜਾ ਮਹਲੀ ਪਾਏ ਥਾਉ। ”(ਹਜ਼ੂਰੀ ਵਿਚ) 
-ਸਿਰੀ ੧, ੫, ੨:੩ (16) 


(1) ਹਜ਼ੂਰੀ ਵਿਚ, ਮਹਿਲਾਂ ਵਿਚ, ਵੇਖੋ “ਮਹਲਿ” (3) 
(2) ਇਸਤ੍ਰੀ (ਜੀਵ) ਮਹਿਲ ਵਿਚ ਰਹਿਣ ਵਾਲੀ 
“ਮਹਲੀ ਮਹਲਿ ਬੁਲਾਈਐ ਸੋ ਪਿਰੁ ਰਾਵੇ ਰੰਗਿ। ” 
-ਸਿਰੀ ੧, ਅਸ ੬, ੬੨ (57) 
“ਕਹਤੋ ਮਹਲੀ ਨਿਕਟਿ ਨ ਆਵੈ । (ਮਹਿਲਾਂ ਵਿਚ ਰਹਿਣ ਵਾਲਾ ਭਾਵ ਨਿਕਟੀ) 


-ਸੂਹੀ ੩, ਛੰਤ ੪, ੩:੬ (770) 
(3) ਮਹਿਲ ਦਾ ਮਾਲਕ, ਮਹਿਲ ਵਿਚ ਰਹਿਣ ਵਾਲਾ 
“ਗੁਰਮੁਖਿ ਮਹਲੀ ਮਹਲੁ ਪਛਾਨੁ । ” 

-ਆਸਾ ੧, ਅਸ ੬, ੧੨ (414) 
“ਕਾਇਆ ਗੜ ਮਹਲ ਮਹਲੀ ਪੁਭੁ ਸਾਚਾ ਸਚੁ ਸਾਚਾ ਤਖਤੁ ਰਚਾਇਆ। ” 

-ਮਾਰੂ ੧, ਸੋਲਾ ੧੮, ੧੨:੩ (1039) 

(4) ਮਹਿਲ ਦੁਆਰਾ, ਘਰ ਦੁਆਰਾ/ਰਾਹੀ' 
“ਗੁਰ ਮਹਲੀ ਘਰਿ ਆਪਣੈ ਸੋ ਭਰਪੁਰਿ ਲੀਣਾ। ” 

-ਸੂਹੀ ੨, ਛੰਤ ੫, ੮:੧ (767) 


(1) ਨਿਵਾਸ ਸਥਾਨ, ਪ੍ਰਭੂ ਹਜ਼ੂਰੀ 
“ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ। ? 

-ਗਉ ੫. ਸੋਹ ੫, ੩:੨ (13) 
“ਸਚੁ ਮਹਲੁ ਘਰੁ ਪਾਇਆ ਗੁਰ ਕਾ ਸਬਦੁ ਪਛਾਨੁ । ” 

-ਸਿਰੀ ੫, ੮੧, ੩:੪ (46) 


(2) ਨਿਜ ਸਥਾਨ, ਨਿਰਬਾਨ ਪਦ, ਟਿਕਾਣਾ 
“ਘਰ ਹੀ ਵਿਚ ਮਹਲੁ ਪਾਇਆ ਗੁਰ ਸਬਦੀ ਵੀਚਾਰਿ। ” 
-ਸਿਰੀ ੩, ੪੨, ੨੩ (30) 
(ਭਾਵ ਗ੍ੁਹਿਸਤ ਵਿਚ ਹੀ ਪ੍ਰਭੂਦਰ ਪ੍ਰਾਪਤ ਕਰ ਲਿਆ) 
“ਤਾ ਨਾਨਕ ਜੋਗੀ ਮਹਲੂ ਘਰੁ ਪਾਇਆ। (ਅਸਲਾ) 
-ਰਾਮ ੫, ੧੨, ੪:੪ (886) 
(3) ਥਾਂ 
“ਮਹਲੁ ਕੁਮਹਲੁ ਨ ਜਾਣਨੀ ਮੂਰਖ ਅਪਣੈ ਸੁਆਇ। ”( ਥਾ ਕੁਥਾਂ) 
-ਸੋਰ ੪, ਵਾਰ ੧੮ਸ, ੩, ੨:੧ (649) 
(3) ਪਦਵੀ 
“ਜਿਨਿ ਕੀਆ ਸੋਈ ਪੁ੍‌ਭੁ ਜਾਣੈ ਹਰਿ ਕਾ ਮਹਲੂ ਅਪਾਰਾ। ?” 
-ਰਾਮ ੫, ੧, ੪:੧ (883) 





3376 


“ਗੁਰ ਪੁਸਾਦਿ ਕੋ ਇਹੁ ਮਹਲੁ ਪਾਵੈ । (ਪਦਵੀ) 
-ਰਾਮ ੫, ੨0, ੩੨ (889) 


-ਮਾਝ ੩, ਅਸ ੧੪, ੩:੩ (117) 


-ਮਾਰੂ ੩, ਸੋਲਾ ੨0, ੮:੧ (1064) 


“ਸਾਚਾ ਨਾਮੁ ਧਿਆਇ ਪਾਵਹਿ ਸੁਖ ਮਹਲੋ । ? 
-ਧਨਾ ੧, ਛੰਤ ੩, ੨:੨ (689) 


“ਬਿਨੁ ਪੂਭ ਕੋਇ ਰਖਨਹਾਰੁ ਮਹਾ ਬਿਕਟ ਜਮ ਭਇਆ। ”? 

-ਸਿਰੀ ੫, ੮੪, ੪:੨ (47) 
“ਮਹਾ ਪੁਨੀਤ ਭਏ ਸੁਖ ਸੈਲੁ । (ਅਤੀ) 

-ਗਉ ੫. ੭੭, ੧:੨ (178) 
ਹੋਰ ਰੂਪ: 
ਮਹਾਂ- 


“ਬਿਨਾ ਸਤਿਗੁਰ ਬੂਝ ਨਾਹੀ ਤਮ ਮੋਹ ਮਹਾਂ ਅੰਧਾਰ। ”(ਬਹੁਤ, ਘੋਰ) 
-ਸਾਰ ੫, ੧੨੯, ੨੧੨ (1229) 
“ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖ ਸਾਰੁ । ? 


-ਸਲੋ ੪, ੧੬2੧ (1422) 


ਮਹਾਸਿਧਿ---- ਵਡੀਆ ਸਿੱਧੀਆਂ 
“ਚਾਰ ਪਦਾਰਥ ਅਸਟ ਮਹਾਸਿਧਿ ਕਾਮਧੇਨੁ ਪਾਰਜਾਤ ਹਰਿ ਹਰਿ ਰੁਖੁ।” 
-ਟੋਂਡੀ ੫, ੨੯, ੨:੧ (717) 
ਮਹਾਜਨਾ ---- ਸਾਹੂਕਾਰ ਮੁਖੀ 
“ਮਿਲਿ ਆਏ ਨਗਰ ਮਹਾਜਨਾ ਗੁਰ ਸਤਿਗੁਰ ਓਟ ਰਾਹੀ। ” 
-ਤੁਖਾ ੪, ਛੰਤ ੪, ੬:੧ (1117) 
ਹੋਰ ਰੂਪ: 
ਮਹਾਜਨੁ- 
“ਆਪਿ ਮਹਾਜਨੁ ਆਪੇ ਪੰਚਾ ਆਪਿ ਸੇਵਕ ਕੈ ਕਾਮ। ? 
-ਸਾਰ ੫, ੬੩, ੧:੧ (1216) 


-ਗਉ ੫. ਸੁਖ ੨੪, ੩:੯ (295) 





ਇਵ 


“ਰਾਜ ਜੋਬਨ ਬਸਰੰਤ ਹਰਿ ਮਾਇਆ ਮਹਾ ਦੁਖੁ ਏਹੁ ਮਹਾਤ ਕਹੈ । ”” 
-ਧਨਾ ੫, ੫੪, ੧:੧ (683) 


ਸ਼ਿਵ 
“ਬ੍ਹਮਾ ਬਿਸਨੁ ਮਹਾਦੇਉ ਮੋਹਿਆ। ” 


-ਆਸਾ ੫, ੯੬, ੨੧੨ (394) 
ਹੋਰ ਰੂਪ: 
ਮਹਾਦੇਵ- 
“ਦਸ ਅਉਤਾਰ ਰਾਜੇ ਹੋਇ ਵਰਤੇ ਮਹਾਦੇਵ ਅਉਧੂਤਾ। ” 
-ਸੂਹੀ ੫, ੪੯, ੩:੧ (1147) 
ਮਹਾਪੁਰਖ---- (ਸੰ.) ਨੇਕ ਪੁਰਸ਼, ਉਚੇ ਆਚਰਨ ਵਾਲਾ ਵਿਅਕਤੀ, ਮਹਾਨ ਪੁਰਸ਼ 
“ਸਤਿਗੁਰੁ ਸੇਵਹਿ ਸੇ ਮਹਾਪੁਰਖ ਸੰਸਾਰੇ। ” 
-ਗਉ ੩, ੩੩, ੨:੧ (161) 
ਹੋਰ ਰੂਪ: 
ਮਹਾਪੁਰਖਾ- 
“ਮਹਾਪੁਰਖਾ ਕਾ ਬੋਲਣਾ ਹੋਵੈ ਕਿਤੈ ਪਰਥਾਇ। ” 
-ਸੂਹੀ ੩, ਅਸ ੩, ੮:੧ (755) 


-ਜਪੁ ੧, ੨੭:੧੩ (6) 


“ਪੰਜੇ ਬਧੇ ਮਹਾਬਲੀ ਕਰਿ ਸਚਾ ਢੋਆ। ”? 
-ਬਸੰ ੫, ਵਾਰ ੨:੧ (1193) 
ਮਹਾਭਾਗੇ ---- ਵਡੇ ਭਾਗਾਂ ਵਾਲੇ, ਸੁਭਾਗੇ 
“ਗੁਰਚਰਨ ਲਾਗੇ ਮਹਾਭਾਗੇ ਸਦਾ ਅਨਦਿਨੁ ਜਾਗਿਆ। ”? 
-ਧਨਾ ੫, ਛੰਤ ੧, ੪:੪ (691) 
ਮਹਾਮੋਹਨ---- ਵਡੀ ਮੋਹ ਲੈਣ ਵਾਲੀ ਭਾਵ ਮਾਇਆ 
“ਬਿਲ ਲਾਛਿਰੁਹ ਕੇਤੇ ਮਹਾਮੋਹਨ ਬਿਨੁ ਨਾਮ ਹਰਿ ਕੇ ਸੁਖੁ ਨਹੀ। ? 
-ਬਿਹਾ ੫. ਛੰਤ ੯, ੨:੩ (548) 


-ਗਉ ੫, ੧0੮", ੨:੨ (201) 


“ਗਿਆਨ ਮਹਾਰਸੁ ਭੋਗਵੈ ਬਾਹੁੜਿ ਭੂਖ ਨ ਹੋਇ। ” 





3378 


-ਸਿਰੀ ੧, ੧੮, ੫:੨ (21) 


ਇੰ 


“ਰੇ ਮਹਾਵਤ ਤੁਝ ਡਾਰਉ ਕਾਟਿ। ? 
-ਗੋਂਡ ਕਬ, ੪, ੨:੧ (871) 


“ਗਿਆਨ ਖੰਡ ਮਹਿ ਗਿਆਨੁ ਪਰਚੰਡ। ” 
-ਜਪੁ ੧, ੩੬੧੯੧ (7) 
“ਸਭ ਮਹਿ ਜੋਤਿ ਜੋਤਿ ਹੈ ਸੋਇ। ? 
-ਧਨਾ ੧, ਸੋਹ ੩, ੩:੧ (13) 
(2) ਵਿਚ 
“ਇਹ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ। ” 
-ਗਉ ੫. ਸੋਹ, ੫, ੨:੧ (13) 
“ਜਗੁ ਸੁਪਨਾ ਬਾਜੀ ਬਨੀ ਖਿਨ ਮਹਿ ਖੇਲੁ ਖੇਲਾਇ। ”” 
-ਸਿਰੀ ੧, ੧੧, ੩:੧ (18) 
“ਜਿਉ ਕੂਕਰ ਜੂਠ ਨ ਮਹਿ ਪਾਇ। ” 
-ਗਉ ੫, ਅਸ ੧0, ੧:੨ (240) 
(ਮਹਾਨਕੋਸ਼ ਇਥੇ ਅਰਥ ਮੂੰਹ ਦੇ ਕਰਦਾ ਹੈ) 


-ਗਉ ੧, ਅਸ ੯, ੬:੧ (224) 


“ਪਿਰੀ ਏ ਤੂ ਜਾਣੂ ਮਹਿਜਾ ਸਾਉ ਜੋਈ ਸਾਈ ਮੁਹੁਖੜਾ। ” 
-ਮਾਰੂ ੫, ਵਾਰ ੪ਸ, ੫, ੨:੨ (1095) 


ਹੋਰ ਰੂਪ: 
ਮਹਿੰਜਾ- 
““ਨੀਹੁ ਮਹਿੰਜਾ ਤਊ ਨਾਲਿ ਬਿਆ ਨੇਹ ਕੂੜਾਵੇ ਡੇਖੁ । ”(ਮੇਰਾ) 
-ਮਾਰੂ ੫, ਵਾਰ ੧ਸ, ੫, ੨:੧ (1094) 


ਮਹਿਜੀ- 
“ਜਿਨਾ ਕੀ ਮੈ ਆਸੜੀ ਤਿਨਾ ਮਹਿਜੀ ਆਸ। (ਮੇਰੀ) 

-ਮਾਰੂ ੫, ਵਾਰ ੯ਸ, ੫, ੧:੨ (1097) 
ਮਹਿੰਜੇ- 
“ਨੈਣ ਮਹਿੰਜੇ ਤਰਸਦੇ ਕਦਿ ਪਸੀ ਦੀਦਾਰੁ । ”(ਮੇਰੇ) 

-ਮਾਰੂ ੫, ਵਾਰ ੧ਸ, ੫, ੧:੨ (1094) 
ਮਹਿਜੈ- 
“ਜਾ ਮੂ ਪਸੀ ਹਠ ਮੈ ਪਿਰੀ ਮਹਿਜੈ ਨਾਲਿ। ” (ਮੇਰੇ) 

-ਮਾਰੂ ੫, ਵਾਰ ੪ਸ, ੫. ੧:੧ (1095) 





ਨ 


“ਦਾਨੁ ਮਹਿੰਡਾ ਤਲੀ ਖਾਕੁ ਜੇ ਮਿਲੈ ਤ ਮਸਤਕਿ ਲਾਈਐ। ” 
-ਆਸਾ ੧, ਵਾਰ ੧0:੧ (468) 
ਇਕ ਬੂਟੇ ਦੇ ਹਰੇ ਪਤੇ ਜਿਨ੍ਹਾਂ ਨੂੰ ਸੁਕਾ ਪੀਸ ਘੋਲ ਕੇ ਹਥਾਂ ਤੇ ਲਾਣ ਨਾਲ ਲਾਲ ਰੰਗ 
ਚੜ੍ਹਦਾ ਹੈ, ਮਹਿੰਦੀ 
“ਕਬੀਰ ਮਹਿਦੀ ਕਰਿ ਕੈ ਘਾਲਿਆ ਆਪੁ ਪੀਸਾਇ ਪੀਸਾਇ। ” 
-ਰਾਮ ੩, ਵਾਰ ੨ਸ, ਕਬ, ੧:੧ (947) 
ਹੋਰ ਰੂਪ: 
ਮਹਿੰਦੀ- 
“ਪ੍ਰਭਿ ਆਣਿ ਆਣਿ ਮਹਿੰਦੀ ਪੀਸਾਈ ਆਪੇ ਘੋਲਿ ਘੋਲਿ ਅੰਗਿ ਲਈਆ। ”” 
-ਬਿਲਾ ੪, ਅਸ ੬, ੮:੧ (837) 
ਵਡਿਆਈ, ਉਸਤਿਤ, ਸੋਭਾ 
“ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨਹਾਰੁ । ? 
-ਸਿਰੀ ੫, ੯੯, ੩:੪ (52) 
ਹੋਰ ਰੂਪ: 
ਮਹਿੰਮਾ- 
“ਅਗਮ ਅਗੰਮਾ ਕਵਨ ਮਹਿੰਮਾ ਮਨੁ ਜੀਵੈ ਸੁਨਿ ਸੋਊ। (ਵਡਿਆਈ. ਸ਼ੋਭਾ) 
-ਦੇਵ ੫, ੩੩, ੧:੧ (535) 
(1) ਵਿਚ, ਅੰਦਰ 
“ਥਾਨ ਥਨੰਤਰਿ ਨਾਮਾ ਪੂਣਵੈ ਪੂਰਿ ਰਹਿਓ ਤੂੰ ਸਰਬ ਮਹੀ। ” 
-ਆਸਾ ਨਾਮ, ੨, ੪੨ (485) 
“ਬਲਵੰਤਿ ਬਿਆਪਿ ਰਹੀ ਸਭ ਮਹੀ। 
-ਗੂਜ ੫. ੧੪, ੧":੧ (499) 
(2) ਧਰਤੀ 
“ਦਾਰਾ ਮੀਤ ਪੂਤ ਰਥ ਸੰਪਤਿ ਧਨ ਪੂਰਨ ਸਭ ਮਹੀ। ” 
-ਸੋਰ ੯, ੨, ੧੨ (631) 
ਮਹੀਅਉ ---- ਵਿਚ, ਅੰਦਰ 
“ਕੋ ਕਹਤੋ ਸਪ ਬਾਹਰਿ ਬਾਹਰਿ ਕੋ ਕਹਤੋ ਸਭ ਮਹੀਅਉ। ”? 
-ਜੈਤ ਪ, ੨, ੧੧ (700) 
ਮਹੀਅਲ ---- ਖਲਾ, ਜ਼ਮੀਨ ਅਸਮਾਨ ਦੀ ਵਿਚਕਾਰਲੀ ਥਾਂ, ਅਖਰੀ ਅਰਥ “ਵਿਚਕਾਰ” ਹਨ 
“ਜਲ ਥਲ ਮਹੀਅਲ ਸਭਿ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜੀਉ । ”” 
-ਮਾਝ ੫, ੩੯, ੩:੩ (106) 


ਹੋਰ ਰੂਪ: 
ਮਹੀਅਲਿ- 
“ਜਲਿ ਥਲਿ ਮਹੀਅਲਿ ਪੂਰਿਆ ਪ੍ਰਭੁ ਆਪਣੀ ਨਦਰਿ ਨਿਹਾਲਿ। ”” 
-ਸਿਰੀ ੫, ੮੭, ੨੧੨ (48) 





3380 


“ਸਾਰੋ ਦਿਨੁ ਡੋਲਤ ਬਨ ਮਹੀਆ ਅਜਹੁ ਨ ਪੇਟ ਅਘਈ ਹੈ । ? 
-ਗੂਜ ਕਬ, ੧, ੨੪੧ (524) 


-ਮਾਰੂ ੫, ਸੋਲਾ ੧੧, ੧੨:੨ (1083) 


“ਜੇ ਤੂ ਮੀਰ ਮਹੀਪਤਿ ਸਾਹਿਬੁ ਕੁਦਰਤਿ ਕਉਣ ਹਮਾਰੀ। ”” 
-ਬਸੰ ੧, ਅਸ ੮, ੭:੧ (1191) 
ਹੋਰ ਰੂਪ: 
ਮਹੀਪਤੇ- 
“ਦਾਨ ਪਰਾ ਪੂਰਬੇਣ ਭੁੰਚੰਤੇ ਮਹੀਪਤੇ । ”(ਰਾਜੇ) 
-ਸਸ ੫. ੨੪੧੯੧ (1356) 


ਰਹਿਰ, ਵਿਸ਼ 
“ਮਹੁਰਾ ਹੋਵੈ ਹਥਿ ਮਰੀਐ ਚਖੀਐ। ”” 


-ਮਾਝ ੧, ਵਾਰ ੧0:੨ (142) 


ਇਕ ਦਰਖਤ ਜਿਸ ਦੇ ਫੁਲਾਂ ਤੋ ਸ਼ਰਾਬ ਨਿਕਲਦੀ ਹੈ 
“ਗੁੜੁ ਕਰਿ ਗਿਆਨੁ ਧਿਆਨੁ ਕਰਿ ਮਹੂਆ ਭਉ ਭਾਠੀ ਮਨ ਧਾਰਾ। ”” 
-ਰਾਮ ਕਬ, ੨, ੧:੧ (969) 
ਦੋ ਘੜੀਆਂ ਦਾ ਸਮਾਂ, ਸਮੇ ਦੀ ਇਕ ਇਕਾਈ 
“ਸਿਮਰਿ ਸਮਰਥ ਪਲ ਮਹੂਰਤ ਪ੍ਰਭ ਧਿਆਨੁ ਸਹਜ ਸਮਾਧਿ। ”” 
-ਗੂਜ ੫. ਅਸ ੨, ੪:੧ (508) 
ਹੋਰ ਰੂਪ: 
ਮਹੂਰਤਹ- 
“ਗੋਪਾਲ ਦਰਸ ਭੇਟੰ ਸਫਲ ਨਾਨਕ ਸੋ ਮਹੂਰਤਹ । (ਦੋ ਘੜੀਆਂ) 
-ਜੈਤ ੫, ਵਾਰ ੧੫ਸ, ੫, ੧੨ (709) 
ਸ਼ਿਵਜੀ 
“ਕੇਤੇ ਪਵਣ ਪਾਣੀ ਵੈਸਤੰਰ ਕੇਤੇ ਕਾਨ ਮਹੇਸ । ? 
-ਜਪੁ ੧, ੩੫੩ (7) 
ਹੋਰ ਰੂਪ: 
ਮਹੇਸਾ- 
“ਆਪੇ ਸਿਵ ਸੰਕਰ ਮਹੇਸਾ ਆਪੇ ਗੁਰਮੁਖਿ ਅਕਥ ਕਹਾਣੀ। ”। (ਸ਼ਿਵ ਜੀ) 
-ਬਿਹਾ ੪, ਵਾਰ ੧੨੨ (553) 
ਮਹੇਸਿ- 
“ਬ੍ਹਮੈ ਇੰਦੂ ਮਹੇਸਿ ਨ ਜਾਣੀ। ” (ਸ਼ਿਵਜੀ ਨੇ) 





3381 


-ਮਾਰੂ ੧, ਸੋਲਾ ੧੧, ੧੪੨ (1032) 
ਮਹੇਸੁ- 
“ਬ੍ਹਮਾ ਬਿਸਨੁ ਮਹੇਸੁ ਤ੍ਰੈ ਗੁਣ ਸਿਰਿ ਧੰਧੈ ਲਾਇਆ। ”” 
-ਗੂਜ ੩, ਵਾਰ ੨:੪ (509) 


-ਗਉ ੫. ਸੁਖ ੮, ੬:੯ (273) 


“ਈਸ ਮਹੇਸੁਰੁ ਸੇਵ ਤਿਨੀ ਅੰਤੁ ਨ ਪਾਇਆ। ”(ਸ਼ਿਵਜੀ) 
-ਮਲਾ ੧, ਵਾਰ ੩੫ (1279) 


“ਸੇਜੈ ਕੰਤ ਮਹੇਲੜੀ ਸੂਤੀ ਬੂਝ ਨ ਪਾਇ। ” 
-ਸਿਰੀ ੧, ਅਸ ੨, ੮:੧ (54) 
ਮਹੇਲੀਆ ---- ਇਸਤ੍ਰੀਆਂ 
“ਸਭੇ ਕੰਤ ਮਹੇਲੀਆ ਸਗਲੀਆ ਕਰਹਿ ਸੀਗਾਰੁ । ? 
-ਸਿਰੀ ੧, ਅਸ ੨, ੧:੧ (54) 
ਹੋਰ ਰੂਪ: 
ਮਹੇਲੀ ਹੋ- 
“ਜਮ ਦੁਆਰਿ ਨ ਹੋਹੁ ਖੜੀਆ ਸਿਖ ਸੁਣਹੁ ਮਹੇਲੀ ਹੋ। (ਹੇ ਇਸਤ੍ੀਓ) 
-ਵਡ ੧, ਛੰਤ ੨, ੭੫ (567) 


“ਛਕਾ ਜੋਤਿ ਏਕਾ ਮਿਲੀ ਕਿੰਬਾ ਹੋਇ ਮਹੋਇ। ” 


-ਗਉ ਕਬ, ੫੫, ੧:੧ (335) 


(ਅ. ਮਕਸੂਦ) ਮਕਸਦ, ਸੰਕਲਪ, ਪ੍ਰਯੋਜਨ, ਮਨੋਰਥ 
“ਨਾਉ ਤੇਰਾ ਗਹਣਾ ਮਤਿ ਮਕਸੂਦੁ । ” 
-ਪ੍ਰਭਾ ੧, ੧, ੧5੨ (1327) 


ਇਕ ਰਾਸ਼ੀ ਇਥੇ ਭਾਵ ਸੂਰਜ ਦੇ ਮਕਰ ਰਾਸ਼ੀ ਵਿਚ ਪ੍ਰਵੇਸ਼ ਸਮੇ ਅਰਥਾਤ ਮਘਰ ਦੇ 
ਮਹੀਨੇ ਵਿਚ 
“ਮਕਰ ਪ੍ਰਾਗਿ ਦਾਨੁ ਬਹੁ ਕੀਆ ਸਰੀਰੁ ਦੀਓ ਅਧ ਕਾਟਿ।” 

-ਮਾਲੀ ੪, ੬, ੨੧ (986) 
(1) ਫੁਲਾਂ ਦਾ ਸ਼ਹਿਦ ਅਥਵਾ ਰਸ 
“ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨ ਦਿਨ੍ਹੋ ਮੋਹਿ ਆਹੀ ਪਿਆਸਾ। ? 

-ਧਨਾਂ ੧, ੩, ੪੧ (13) 

(2) ਜਲ, ਪਾਣੀ 





3382 


“ਘਣ ਉਨਵਿ ਵੁਠੇ ਜਲ ਥਲ ਪੂਰਿਆ ਮਕਰੰਦ ਜੀਉ। ” 
-ਰਾਮ ੫. ਰੁਤੀ ੪:੨ (928) 
(3) ਸੁਗੰਧਤ ਕਰਨ ਵਾਲੇ 
“ਕਾਮ ਕ੍ਰੋਧ ਹਰਨ ਮਦ ਮੋਹ ਦਹਨ ਮੁਰਾਰਿ ਮਨ ਮਕਰੰਦ । ” 
-ਗੂਜ ੫, ਅਸ ੨, ੨੪੧ (508) 
(ਮਹਾਨਕੋਸ਼ ਅਰਥ ਭੌਰਾ ਕਰਦਾ ਹੈ ਅਤੇ ਸ਼ਬਦਾਰਥ ਸ਼ਹਿਦ ਕੋਸ਼ ਅਰਥ ਸੀਤਲ 
ਕਰਦਾ ਹੈ) 
(ਅ. ਮੱਕਹ) ਅਰਬ ਦਾ ਪ੍ਰਸਿੱਧ ਨਗਰ ਜਿਥੇ ਹਜ਼ਰਤ ਮੁਹੰਮਦ ਦਾ ਜਨਮ ਹੋਇਆ ਤੇ 
ਜਿਥੋ ਦੀ ਯਾਤਰਾ ਮੁਸਲਮਾਨਾਂ ਲਈ ਪਵਿਤਰ ਤੇ ਆਵਸ਼ਕ ਸਮਝੀ ਜਾਂਦੀ ਹੈ। 
“ਕਾ ਮਿਹਰ ਰੋਜਾ ਪੈ ਖਾਕਾ। ”? 
-ਮਾਰੂ ੫, ਸੋਲਾ ੧੨, ੫:੧ (1083) 
ਪ੍ਰਯੋਜਨ, ਮਨੋਰਥ ਮਕਸਦ, ਵੇਖੋ “ਮਕਸੁਦੁ ” 
“ਸਿਦਕੁ ਕਰਿ ਸਿਜਦਾ ਮਨੁ ਕਰਿ ਮਖਸੂਦ। ” 
-ਸਿਰੀ ੪, ਵਾਰ ੪ਸ, ੧, ੧੭ (84) 


-ਸਾਰ ੪, ਵਾਰ ੨੨ਸ, ੧, ੧:੩ (1245) 


“ਤੁਮ ਮਖਤੂਲ ਸੁਪੇਦ ਸਪੀਅਲ ਰਮ ਬਪੁਰੇ ਜਸ ਕੀਰਾ। ” 
-ਆਸਾਂ ਰਵਿ, ੩, ੨੧ (486) 


ਇਕ ਜੀਵ ਜੋ ਗੰਦ ਤੇ ਪਲਦਾ ਤੇ ਛੂਤ ਦੀਆਂ ਬਿਮਾਰੀਆਂ ਫੈਲਾਂਦਾ ਹੈ ਹੋਸਟ ਬਦ 
“ਹੋਛੀ ਮਤਿ ਭਇਆ ਮਨੁ ਹੋਛਾ ਗੁੜੁ ਸਾ ਮਖੀ ਖਾਇਆ। ”? 
-ਵਡ ੧, ਅਲਾ ੫, ੩:੫ (582) 
ਹੋਰ ਰੂਪ: 
ਮਾਖੀ- 
“ਮਾਖੀ ਮਿਠੈ ਮਰਣਾ। ”(ਮਖੀਨੇ) 
-ਮਲਾ ੧, ਵਾਰ ੧੯ਸ, ੧, ੨:੧੫ (1286) 
ਸ਼ਹਿਦ, ਮਖੀਆਂ ਦੁਆਰਾ ਇਕਠਾ ਕੀਤਾ ਹੋਇਆ 
“ਸਤਸੰਗਤਿ ਮਿਲਿ ਰਹੀਐ ਮਾਧਉ ਜੈਸੇ ਮਧੁਪ ਮਖੀਰਾ। ”” 
-ਆਸਾ ਰਵਿ, ੩, ੨੨ (486) 


“ਮਿਠੈ ਮਖੁ ਮੁਆ ਕਿਉ ਲਏ ਉਡਾਰੀ । ? 
-ਆਸਾ ੫, ਛੰਤ ੧੧, ੩:੧ (460) 


“ਬੇਦ ਪੁਰਾਨ ਸਾਧ ਮਗ ਸੁਨਿ ਕਰਿ ਨਿਮਖ ਨ ਹਰਿ ਗੁਨ ਗਾਵੈ । ? 





3383 


-ਗਉ ੯, ੬, ੧":੨ (220) 
“ਪ੍ਰਾਨ ਮਾਨ ਦਾਨ ਮਗ ਜੋਹਨ ਹੀਤੁ ਚੀਤੁ ਦੇ ਲੇ ਲੇ ਪਾਰੀ। ” (ਰਾਹ ਤਕ ਤਕ ਕੇ 
ਭਾਵ ਡਾਕੇ ਮਾਰਨੇ) 
(2) ਮਗਨ ਹੋਣਾ, ਡੁਬਣਾ, ਮਸਤ ਹੋਣਾ 
“ਦੇਖਿ ਰੂਪੁ ਅਤਿ ਅਨੂਪੁ ਮੋਹ ਮਹਾ ਮਗ ਭਈ ਕਿੰਕਨੀ ਸਬਦ ਝਨਤਕਾਰ ਖੇਲੁ ਪਾਹਿ 
ਜੀਉ।” 

-ਸਵ ੪, ਗਯੰ ੬:੩ (1402) 


-ਗਉ ੫. ਸੁਖ ੨੪, ੧:੬ (295) 


“ਇਕੁ ਦਾਤਾ ਸਭੁ ਜਗਤੁ ਭਿਖਾਰੀਆ ਹਰਿ ਜਾਚਹਿ ਸਭ ਮੰਗ ਮੰਗਨਾ। ”” 
-ਕਾਨ ੪, ਵਾਰ ੨:੩ (1313) 


-ਧਨਾ ਧੰਨਾ, ੧, ੧੪ (695) 


“ਨਿੰਦਕਾਂ ਪਾਸਹੁ ਹਰਿ ਲੇਖਾ ਮੰਗਸੀ ਬਹੁ ਦੇਇ ਸਜਾਈ। ”” 
-ਸਿਰੀ ੪, ਵਾਰ ੩0ਸ, ੪, ੨੫ (316) 
ਮੰਗਦਾ ਹੈ 
“ਮਨਿ ਪ੍ਰਿਅ ਪ੍ਰੇਮੁ ਘਣਾ ਹਰਿ ਕੀ ਭਗਤਿ ਮੰਗਹ। ? 
-ਬਿਹਾ ੫. ਛੰਤ ੪, ੨੨ (544) 


ਉਤਰ ਪ੍ਰਦੇਸ਼ ਦਾ ਇਕ ਸਥਾਨ, ਹਿੰਦੂਆਂ ਦੇ ਵਿਸ਼ਵਾਸ ਅਨੁਸਾਰ ਇਥੇ ਦੇਹ ਤਿਆਗਨ 
ਨਾਲ ਜੀਵ ਖੋਤੇ ਦੇ ਜੂਨ ਪੈੱਦਾ ਹੈ 
“ਮਰਨ ਭਇਆ ਮਗਹਰ ਕੀ ਬਾਸੀ। ” 

-ਗਉ ਕਬ, ੧੫, ੩:੨ (326) 
“ਤੇਰੇ ਭਰੋਸੇ ਮਗਹਰ ਬਸਿਓ ਮੇਰੇ ਤਨ ਕੀ ਤਪਤਿ ਬੁਝਾਈ । ” 

-ਰਾਮ ਕਬ, ੩, ੨੧ (969) 


ਹੋਰ ਰੂਪ: 
ਮਗਹਰਿ- 
“ਮਰਤੀ ਬਾਰ ਮਗਹਰਿ ਉਠਿ ਆਇਆ। ” 


-ਗਉ ਕਬ, ੧੫, ੨:੨ (326) 
ਮਗਹਰੁ- 
“ਕਿਆ ਕਾਸੀ ਕਿਆ ਉਖਰੁ ਮਗਹਰੁ ਰਾਮੁ ਰਿੰਦੈ ਜਉ ਹੋਈ। ”” 
੍‌੍ -ਧਨਾ ਕਬ, ੩, ੨੨ (692) 


ਮੰਗਦੇ ਹਨ, ਯਾਚਨਾ ਕਰਦੇ ਹਨ 





3384 


“ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ । ” 
-ਜਪੁ ੧, ੪5੨ (2) 
“ਏਹ ਵੈਰੀ ਮਿਤ ਸਭਿ ਕੀਤਿਆ ਨਹ ਮੰਗਹਿ ਮੰਦਾ। (ਭਾਵ ਚਾਹੁੰਦਾ) 
-ਮਾਰੂ ੫, ਵਾਰ ੭:੫ (1096) 


ਹੋਰ ਰੂਪ: 


ਮੰਗਹੁ- 
“ਸਾਧ ਸੰਗਤਿ ਕੀ ਮੰਗਹੁ ਰਵਾਲਾ । ”(ਮੰਗੋ,ਯਾਚਨਾ ਕਰੋ) 
-ਮਾਰੂ ੫, ਸੋਲਾ ੧੩, ੭:੨ (1085) 


“ਤੂੰ ਭੰਨਣ ਘੜਣ ਸਮਰਥੁ ਦਾਤਾਰੁ ਹਹਿ ਤੁਧੁ ਅਗੈ ਮੰਗਣ ਨੋ ਹੱਥ ਜੋੜਿ ਖਲੀ ਸਭ 
ਹੋਈ। ? 
-ਬਿਹਾ ੪, ਵਾਰ ੩:੪ (549) 


-ਸਿਰੀ ੧, ੧੧, ੨੨ (18) 


“ਮੰਗਣਾ ਤ ਸਚੁ ਇਕੁ ਜਿਸੁ ਤੁਸਿ ਦੇਵੈ ਆਪਿ।” 
-ਗਉ ੫. ਵਾਰ ੧੫ਸ, ੫, ੨:੧ (321) 
ਹੋਰ ਰੂਪ: 
ਮੰਗਣਿ- 
“ਜੋਰੁ ਨ ਮੰਗਣਿ ਦੇਣਿ ਨ ਜੋਰੁ । (ਮੰਗਣ ਲਈ) 
-ਜਪੁ ੧, ੩੩੨੨ (17) 
ਮੰਗਣੁ- 
“ਝੁਠਾ ਮੰਗਣ ਜੇ ਕੋਈ ਮਾਗੈ। ”(ਯਾਚਨਾ) 
-ਮਾਝ ੫. ੫0, ੧੧ (109) 


(2) ਮੰਗਣੀ, ਕੁੜਮਾਈ 
“ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ । ? 
-ਆਸਾ ੧, ਵਾਰ ੧੯ਸ, ੧, ੨੧ (473) 


“ਜਜੈ ਜਾਨੁ ਮੰਗਤ ਜਨੁ ਜਾਚੈ ਲਖ ਚਉ ਰਾਸੀਹ ਭੀਖ ਭਵਿਆ। ?” 
-ਆਸਾ ੧, ਪਟੀ ੧੧:੧ (433) 
ਹੋਰ ਰੂਪ: 
ਮੰਗਤਾ- 
“ਮਨੁ ਦਾਤਾ ਮਨੁ ਮੰਗਤਾ ਮਨ ਸਿਰਿ ਗੁਰੁ ਕਰਤਾਰੁ । ”(ਯਾਚਕ) 
-ਪੁਭਾ ੧, ੧0, ੨੨ (1330) 





3385 


ਮੰਗਤੁ- 
“ਦਰਿ ਮੰਗਤੁ ਜਾਂਚੈ ਦਾਨੁ ਹਰਿ ਦੀਜੈ ਕ੍ਰਿਪਾ ਕਰਿ। (ਮੰਗਤਾ) 
-ਸੂਹੀ ੩, ਵਾਰ ੧੫੧ (790) 
ਮੰਗਤੇ- 
“ਇਕਿ ਉਪਾਏ ਮੰਗਤੇ ਇਕਨਾ ਵਡੇ ਦਰਾਵਾਰ । (ਜਾਚਕ) 
-ਸਿਰੀ ੧, ੬, ੩੨ (16) 


“ਜੇ ਘਰਿ ਘਰਿ ਹੰਢੈ ਮੰਗਦਾ ਧਿਗੁ ਜੀਵਣੁ ਧਿਗੁ ਵੇਸੁ। ? 
-ਬਿਹਾ ੪, ਵਾਰ ੬ਸ, ੩, ੧:੨ (550) 
ਹੋਰ ਰੂਪ: 
ਮੰਗਦੇ- 
“ਸਭਿ ਤੁੰਧੈ ਪਾਸਹੁ ਮੰਗਦੇ ਨਿਤ ਕਰਿ ਅਰਦਾਸਿ । ”(ਯਾਚਨਾ ਕਰਦੇ) 
-ਸਿਰੀ ੪, ਵਾਰ ੯:੨ (86) 


(1) ਮਸਤ 
“ਮਾਇਆ ਮਗਨ ਨ ਕਛੂਐ ਮੋਹੈ । ” 
-ਗਉਂ ੫, ੯੭, ੨:੪ (185) 
“ਮਗਨ ਭਇਆ ਤੇ ਸੋ ਸਚੁ ਪਾਂਵੈ। (ਲਿਵ ਲੀਣ) 
-ਗਉ ਕਬ, ਬਾਅ ੩੧:੪ (342) 
(2) ਮਗਨਤਾ, ਮਸਤੀ 


“ਮੋਹ ਮਗਨ ਕੂਪ ਅੰਧ ਤੇ ਨਾਨਕ ਗੁਰ ਕਾਢ। ” 


-ਬਿਲਾ ੫, ੬0, ੪੨ (816) 


4 


ਮੰਗਨਾ, ਯਾਚਨਾ ਕਰਨੀ 
“ਏਕੋ ਦਾਨੁ ਸਰਬ ਸੁਖ ਗੁਣ ਨਿਧਿ ਆਨ ਮੰਗਨ ਨਿਹ ਕਿੰਚਨਾ। ” 
-ਮਾਰੂ ੫, ਸੋਲਾ ੯, ੧੪:੩ (1080) 


ਮਗਨਹਾਰੁ---- ਮੰਗਨ ਵਾਲਾ, ਪੁਛਣ ਵਾਲਾ 
“ਠਾਕੁਰੁ ਲੇਖਾ ਮਗਨਹਾਰੁ । 
-ਬਸੰ ਰਵਿ, ੧, ੩:੨ (1196) 


-ਬਸੰ ਪ, ਅਸ ੨, ੪:੨ (1192) 


-ਗਉ ੫. ੭੮, ੪:੪ (178) 


“ਕਵਨ ਪਰਾਧ ਬਤਾਵਉ ਅਪੁਨੇ ਮਿਥਿਆ ਮੋਹ ਮਗਨਾਰੇ। ? 
-ਮਾਰੂ ੫, ੨; ੪:੧ (999) 





3386 


-ਆਸਾ ੧, ਵਾਰ ੧੬:੫ (472) 


-ਗਉ ੫. ੧੫੧, ੧”: ੨ (196) 


“ਅਹਿਨਿਸਿ ਮਗਨੁ ਰਹੈ ਮਾਇਆ ਮੈ ਕਹੁ ਕੈਸੇ ਗੁਨ ਗਾਵੈ । ” 
-ਗਉ ੯, ੩, ੧":੨ (219) 


੬੩ 


ਮਗਨ ਹੈ 
“ਕਾਹੇ ਰੇ ਮਨ ਮੋਹਿ ਮਗਨੇਰੈ । ” 
-ਕਾਨ ੫, ੩੪, ੧":੪ (1304) 


“ਅਗਨਿ ਨ ਦੰਹੈ ਪਵਨੁ ਨਹੀ ਮਗਨੈ ਤਸਕਰੁ ਨੇਰਿ ਨ ਆਵੈ । ”” 
-ਗਉ ਕਬ, ੫੮, ੧:੧ (336) 


“ਮਗਰ ਪਾਛੇ ਕਛੁ ਨ ਸੂਝੈ ਏਹੁ ਪਦਮੁ ਅਲੋਅ। ” 
-ਧਨਾ ੧, ੮, ੨:੨ (663) 


“ਸੀਧਰ ਪਾਏ ਮੰਗਲ ਗਾਏ ਇਛ ਪੁੰਨੀ ਸਤਿਗੁਰ ਤੁਠੇ । ” 
-ਸਿਰੀ ੫, ਛੰਤ ੨, ੫:੪ (80) 
““ ਸਹਜ ਧੁਨਿ ਗਾਵੈ ਮੰਗਲ ਮਨੂਆ ਅਬ ਤਾ ਕਉ ਫੁਨਿ ਕਾਲੁ ਨ ਖਾਇ। ” 
-ਆਸਾ ੫, ੯, ੩੨ (373) 
(3) ਖੁਸ਼ੀ 
“ਅਨਦ ਮੰਗਲ ਕਲਿ ਆਣ ਨਿਧਾਨਾ। ” 
-ਮਾਝ ੫. ੩੨, ੪੧ (104) 


“ਅਨਦ ਰੂਪ ਮੰਗਲ ਸਦ ਜਾ ਕੈ । ”(ਖੁਸ਼ੀਆ) 


-ਗਉ ੫. ਸੁਖ ੧੬, ੨:੫ (284) 
“ਮੰਗਲ ਸਾਜੁ ਭਇਆ ਪ੍ਰਭੁ ਅਪਨਾ ਗਾਇਆ ਰਾਮ। ”(ਖੁਸ਼ੀ ਦਾ ਵਾਜਾ) 
-ਬਿਲਾ ੫, ਛੰਤ ੧, ੧:੧ (845) 
(ਮਹਾਨਕੋਸ਼ ਅਰਥ “ਅਉਸਰ” ਕਰਦਾ ਹੈ) 
(3) ਅਨੰਦ 
“ਦੇਖਿਓ ਅਚਰਜੁ ਮਹਾ ਮੰਗਲ ਰੂਪ ਕਿਛੁ ਆਨ ਨਹੀ ਦਿਸਟਾਵੈ । ” 
-ਨਟ ੫, ੧, ੪:੧ (978) 


ਮੰਗਲਚਾਰ --- ਖੁਸ਼ੀ ਦਾ ਅਵਸਰ 
“ਆਜੁ ਹਮਾਰੈ ਮੰਗਲਚਾਰ । ? 
-ਬਸੰ ੫, ੧, ੧੨ (1180) 





3387 


ਮੰਗਲਚਾਰਾ- 
“ਗਾਉ ਗਾਉ ਰੀ ਦੁਲਹਨੀ ਮੰਗਲਚਾਰਾ। ”(ਖੁਸ਼ੀ ਦੇ ਗੀਤ) 
-ਆਸਾ ਕਬ, ੨੪, ੧":੧ (482) 
ਰਾਗ ਹੰਡੋਲ ਦੇ ਅੱਠ ਪੁੱਤਰਾਂ ਵਿੱਚੋ" ਇਕ ਬਾਕੀ ਸਤ ਹਨ: ਸੁਰਮਾ ਨੰਦ, ਭਾਸਕਰ, 
ਚੰਦੁਬਿੰਬ, ਸਰਸਬਾਨ, ਬਿਨੋਦਾ, ਬਸੰਤ ਤੇ ਕਮੋਦਾ। 
-ਰਾਮ ੧:੩0 (1430) 
ਮੰਗਲਵਾਰੇ --- ਹਫਤੇ ਦੇ ਸਤ ਦਿਨਾਂ ਵਿੱਚ ਇਕ ਦਿਨ ਦਾ ਨਾਂ 


-ਗਉ ਕਬ, ਵਾ ੩:੧ (344) 


“ਮੰਗਲਾ ਹਰਿ ਮੰਗਲਾ ਮੇਰੇ ਪ੍ਰਭ ਕੈ ਸੁਣੀਐ ਮੰਗਲਾ। 
-ਰਾਮ ੫, ਛੰਤ ੧, ੪:੧ (924) 


-ਬਿਲਾ ੩, ਵਾ, ੩:੧ (841) 


-ਮਾਝ ੫, ੧੧, ੧੨ (97) 


“ਜਨ ਨਾਨਕ ਹਰਿਵਰੁ ਪਾਦਿਆ ਮੰਗਲੁ ਮਿਲਿ ਸੰਤ ਜਨਾ ਵਾਧਾਈ। ” 
-ਵਡ ੪, ਘੋੜੀ ੧, ੪:੬ (575) 
(3) ਖੁਸ਼ੀ 
“ਮੰਗਲੂ ਤਿਸ ਕੈ ਜਿਸੁ ਏਕੁ ਕਾਮੁ। ? 
-ਬਸੰ ੫, ੩, ੧:੩ (1180) 


-ਬਿਹਾ ੫, ਛੰਤ ੪, ੧:੫ (544) 


“ਬਾਰਿਕ ਵਾਂਗੀ ਹਉ ਸਭ ਕਿਛ ਮੰਗਾ। ” 
- ਮਾਝ ੫, ੧੫, ੩੧ (99) 
“ਤਿਨ ਮੰਗਾ ਜਿ ਤੁਝੈ ਧਿਆਇਦੇ। ”” (ਭਾਵ ਚਾਹੁੰਦਾ ਹਾਂ) 
-ਆਸਾ ੧, ਵਾਰ ੯:੫ (468) 


ਹੋਰ ਰੂਪ: 
ਮੰਗਾਂ- 





3388 


“ਮਹਿ ਮੰਗਾਂ ਸੋਈ ਦੇਵਦਾ ਹਰਿ ਪਿਤਾ ਸੁਖਦਾਇਕ। ” 
-ਮਾਰੂ ੫, ਵਾਰ ੨੧:੫ (1101) 
ਮੰਗਾਇ- 
“ਅਹੰਕਾਰੀਆ ਨੋ ਦੁਖ ਭੁਖ ਹੈ ਹਥੁ ਤਡਹਿ ਘਰਿ ਘਰਿ ਮੰਗਾਇ। ” 
-ਗਉ ੪, ਵਾਰ ੭ਸ, ੪, ੨:੪ (303) 
ਮੰਗਾਇਆ --- ਮੰਗਾਉਣੀ, ਯਾਚਨਾ ਕਰਵਾਉਣੀ 


“ਇਕਿ ਰਾਜੇ ਤਖਤਿ ਬਹਹਿ ਨਿਤ ਸੁਖੀਏ ਇਕਨਾ ਭਿਖ ਮੰਗਾਇਆ ਜੀਉ। ” 
-ਗਉ ੪, ੬੬, ੪:੩ (173) 


-ਗੋਂਡ ਕਬ, ੫, ੨:੨ (871) 


-ਮਾਰੂ ੧, ਸੋਲਾ ੪, ੧0:੧ (1024) 


“ਜੋ ਭੀਖ ਮੰਗਾਵਹਿ ਤ ਕਿਆ ਘਟਿ ਜਾਈ। ? 
-ਗੂਜ ਨਾਮ, ੧, ੧੨ (525) 


ਹੋਰ ਰੂਪ: 


ਮੰਗਾਵੈ- 
“ਕਬਹੂ ਘਰ ਘਰ ਟੂਕ ਮੰਗਾਂਵੈ । ”(ਮੰਗਵਾਉਂਦਾ ਹੈ) 
-ਭੈਰ ਨਾਮ, ੫, ੧:੨ (1164) 


“ਜਮ ਮਗਿ ਬਾਧਾ ਖਾਹਿ ਚੋਟਾ ਸਬਦ ਬਿਨੁ ਬੇਤਾਲਿਆ। ” 
-ਆਸਾਂ ੧, ਛੱਤ ੫, ੨੫ (439) 


““ਸਤਗੁਰੂ ਕਿਆ ਫਿਟਕਿਆ ਮੰਗਿ ਥਕੇ ਸੰਸਾਰਿ। ” 
-ਸਿਰੀ ੩, ੫੩, ੧:੩ (34) 

ਹੋਰ ਰੂਪ: 
ਮੰਗਿਓ- 
“ਥੋੜਾ ਕਿਨੈ ਨ ਮੰਗਿਓ ਕਿਸੁ ਕਹੀਐ ਸਾਬਾਸਿ। (ਯਾਚਨਾ ਕਰਨਾ) 

-ਸਾਰ ੪, ਵਾਰ ੩ਸ, ੨, ੧:੫ (1238) 
ਮੰਗਿਐ- 
“ਅਗੈ ਦਰਗਹ ਲੇਂਖੇ ਮੰਗਿਐ ਮਾਰਿ ਖੁਆਰੁ ਕੀਚਹਿ ਕੂੜਿਆਰ। ” (ਮੰਗਨ ਤੇ) 

-ਰਾਮ ੩, ਵਾਰ ੯ਸ, ੩, ੨:੪ (950) 
ਮੰਗੀ- 





3389 


“ਆਆਧੇ ਜਗਤੁ ਉਪਾਇਦਾ ਮੇਰੇ ਗੋਵਿੰਦਾ ਹਰਿ ਦਾਨੁ ਦੇਵੈ ਸਭ ਮੰਗੀ ਜੀਉ। (ਮੰਗਦੇ 
ਹਨ) 
-ਗਉਂ ੪, ੬੮, ੨:੩ (174) 
ਮੰਗੀਅਹਿ- 
“ਨਾਨਕ ਬੋਲਣੁ ਝਖਣਾ ਦੁਖ ਛਡਿ ਮੰਗੀਅਹਿ ਸੁਖ। ”(ਯਾਚਨਾ ਕਰੀਏ) 
-ਮਾਝ ੧, ਵਾਰ ੨੪ਸ, ੧, ੨੧੧ (149) 
ਮੰਗੀਐ 
“ਜਿਥੈ ਲੇਖਾ ਮੰਗੀਐ ਤਿਥੈ ਹੋਇ ਸਚਾ ਨੀਸਾਣੁ। (ਮੰਗਿਆ ਜਾਂਏ, ਪੁਛਿਆ ਜਾਵੇ) 
-ਸਿਰੀ ੧, ੬, ੧”:੨ (16) 
“ਵਿਚ ਹਉਮੈ ਲੇਖਾ ਮੰਗੀਐ ਫਿਰਿ ਆਵੈ ਜਾਇਆ। ”( ਮੰਗਿਆ ਜਾਂਦਾ ਹੈ) 
-ਸੋਰ ੪, ਵਾਰ ੩:੩ (643) 
ਮੰਗਨ ਵਾਲੇ, ਪੁਛਣ ਵਾਲੇ 
“ਜਿਤਨੇ ਕਰਜ ਕਰਜ ਕੇ ਮੰਗੀਏ ਕਰਿ ਸੇਵਕ ਪਗਿ ਲਗਿ ਵਾਰੇ । ” 
-ਨਟ ੪, ਅਸ ੨, ੭੨ (981) 


-ਜਪੁ ੧, ੧੪:੩ (3) 


-ਸੋਰ ਕਬ, ੧੧, ੧":੨ (656) 
“ਸੇ ਪੁਭੁ ਸਦਹੀ ਸੇਵੀਐ ਪਾਈਅਹਿ ਫਲ ਮੰਗੇ ਰਾਮ। ”(ਯਾਚਨਾ ਕੀਤੇ, ਮੰਗੇ ਹੋਏ) 
-ਬਿਲਾ ੫, ੫, ੧:੩ (848) 


ਹੋਰ ਰੂਪ: 
ਮੰਗੇਸੀਆ- 
“ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ । ”(ਮੰਗੇਗਾ) 
-ਰਾਮ ੩, ਵਾਰ ੧੩ਸ, ੧, ੨:੨ (953) 


ਮੰਗੈ- 
“ਸੇਵਾ ਮੰਗੈ ਸੇਵਕੋ ਲਾਈਆਂ ਅਪੁਨੀ ਸੇਵ। ? (ਮੰਗਦਾ ਹੈ) 
-ਸਿਰੀ ੫, ੭੫, ੩੯੧ (43) 
ਮੰਗੋ- 
“ਜਪਿ ਜਿਹਵਾ ਹਰਿ ਏਕ ਮੰਗੋ। ?” 
-ਗਉ ੫, ਅਸ ੧੩, ੧":੨ (241) 


-ਤਿਲੰ ਨਾਮ, ੩, ੨੨ (727) 


ਬਿਕਰਮੀ ਸੰਮਤ ਦੇ ਇਕ ਮਹੀਨੇ ਦਾ ਨਾਂ 
“ਮੰਘਰ ਮਾਹੁ ਭਲਾ ਹਰਿ ਗੁਣ ਅੰਕਿ ਸਮਾਵਏ । ” 





3390 


-ਤਖਾ ੧, ਬਾਰਾ ੧੩:੧ (1109) 
ਹੋਰ ਰੂਪ: 
ਮੰਘਿਰਿ- 
“ਮੰਘਿਰਿ ਮਾਹਿ ਸੋਹੰਦੀਆ ਹਰਿ ਪਿਰ ਸੰਗਿ ਬੈਠੜੀਆਹ। ” 
-ਮਾਝ ੧, ਬਾਰਾ ੧0:੧ (135) 
ਚਮਕਦੇ ਹਨ, ਮਚਦੇ ਹਨ, ਪਰਗਟ ਹੁੰਦੇ ਹਨ 
“ਕੁੰਡਲਨੀ ਸੁਰਝੀ ਸਤ ਸੰਗਤਿ ਪਰਮਾਨੰਦ ਗੁਰੂ ਮੁਖਿ ਮਚਾ। ” 
-ਸਵ ੪, ਗਯੰ ੫:੩ (1402) 
ਮਚਾਂਗਵਾ ---- ਚੰਗਾ ਨਹੀ 
“ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚਾਂਗਵਾ । ” 
-ਸਲੋ ਫਰ, ੧੩0:੧ (1384) 


ਪ੍ਰਸ਼ਨ ਹੋਏ 
“ਲਥੇ ਭੜਥੂ ਪਾਇ ਗੁਰਮੁਖਿ ਮਚਿਆ। ” 


-ਮਲਾ ੧, ਵਾਰ ੪:੨ (1280) 
ਮਚਿੰਦੜੀਆ -- ਮਚਾਈਆਂ ਹੋਈਆਂ, ਉਕਸਾਈਆਂ ਹੋਈਆਂ 
“ਆਜੁ ਮਿਲਾਵਾ ਸੇਖ ਫਰੀਦ ਟਾਕਿਮ ਕੂੰਜੜੀਆ ਮਨਹੁ ਮਚਿੰਦੜੀਆ। ” 
-ਆਸ ਫਰ, ੨, ੧"2੧ (488) 


“ਸਾਚੁ ਛੋਡਿ ਝੁਠ ਸੰਗਿ ਮਚੈ । ” 

੍‌੍ -ਗਉ ੫. ਸੁਖ ੪, ੪:੨ (267) 
(1) ਵਿਸ਼ਨੂੰ ਦੇ ਚੌਵੀ ਅਵਤਾਰਾਂ ਵਿਚੋ ਪਹਿਲਾ ਅਵਤਾਰ 
“ਜਰਮ ਕਰਮ ਮਛ ਕਛ ਹੁਅ ਬਰਾਹ ਜਮੁਨਾ ਕੈ ਕੂਲਿ ਖੇਲੁ ਖੇਲਿਓ ਜਿਨਿ ਗਿੰਦ 
ਜੀਉ। ” 

-ਸਵ ੪, ਗਯੰ ੯:੪ (1403) 

(2) ਮਾਤਲੋਕ 
“ਗਾਵਹਿ ਮੋਹਣੀਆ ਮਨੁ ਮੋਹਨਿ ਸੁਰਗਾ ਮਛ ਪਇਆਲੇ। ” 

-ਜਪੁ ੧, ੨੭:੧੧ (6) 
ਇਕ ਜ਼ਹਿਰੀਲਾ ਉਡਣ ਵਾਲਾ ਕੀਟ ਜਿਸ ਦੀ ਮਦੀਨ ਦੇ ਮਨੁੱਖਾਂ ਅਥਵਾ ਪਸ਼ੂਆਂ ਨੂੰ 
ਡੰਗਣ ਨਾਲ ਬਿਮਾਰੀ ਫੈਲਦੀ ਹੈ । 

“ਮਛਰ ਡੰਗ ਸਾਇਰ ਭਰ ਸੁਭਰ ਬਿਨੁ ਹਰਿ ਕਿਉ ਸੁਖੁ ਪਾਈਐ। ?” 

-ਤੁਖਾ ੧, ਬਾਰਾ ੧0:੫ (1108) 
ਵਿਸ਼ਨੂੰ ਦਾ ਇਕ ਅਵਤਾਰ, ਵੇਖੋ ਮਛ 
“ਤੇਰਾ ਅੰਤੁ ਨ ਪਾਇਆ ਸੁਰਗਿ ਮਛਿ ਪਇ ਆਲਿ ਜੀਉ।” 

-ਸਿਰੀ ੧, ਅਸ ੨੮, ੧:੨ (71) 


ਜਲ ਦਾ ਇਕ ਜੀਵ ਜੋ ਜਲ ਤੋ ਬਾਹਰ ਆ ਮਰ ਜਾਂਦਾ ਹੈ 





3391 


“ਜਿਉ ਮਛੀ ਤਿਉ ਮਾਣਸਾ ਪਵੈ ਅਚਿੰਤਾ ਜਾਲੂ। ”” 
-ਬਿਰੀ ੧, ਅਸ ੪, ੧2੨ (55) 
ਹੋਰ ਰੂਪ: 
ਮਛੀਆਂ- 
“ਨਾਗਾ ਮਿਰਗਾਂ ਮਛੀਆਂ ਰਸੀਆਂ ਘਰਿ ਧਨੁ ਹੋਇ। (ਮੱਛੀ ਦਾ ਬਹੁ ਵਚਨ) 
-ਮਲਾ ੧, ਵਾਰ ੨ਸ, ੧, ੧:੨ (1279) 
(1) ਮਾਤ ਲੋਕ, ਵੇਖੋ “ਮਛ” (2) 
“ਗਾਵਨਿ ਤੁਧਨੋ ਮੋਹਣੀਆ ਮਨੁ ਮੋਹਨਿ ਸੁਰਗੁ ਮਛੁ ਪਇਆਲੇ। ”” 
-ਆਸਾਂ ੧, ਸੋਦ ੧, ੧:੧ (9) 
“ਆਪੇ ਸੁਰਗ ਮਛੁ ਪਇਆਲਾ। ” 
-ਮਾਰੂ ੧, ਸੋਲਾ ੨, ੫:੧ (1021) 
(2) ਵਿਸ਼ਨੂੰ ਦਾ ਇਕ ਅਵਤਾਰ 
“ਆਪੇ ਮਛੂ ਕਛੁ ਕਰਣੀ ਕਰੁ ਤੇਰਾ ਰੂਪ ਨ ਲਖਣਾ ਜਾਈ ਹੇ। ”” 
-ਮਾਰੂ ੧, ਸੋਲਾ ੧, ੬:੩ (1020) 


“ਆਪੇ ਮਾਛੀ ਮਛੁਲੀ ਆਪੇ ਪਾਣੀ ਜਾਲੂ। ”? 

-ਸਿਰੀ ੧, ੨੫, ੨:੧ (23) 
ਟੁੱਬੀ ਭਾਵ ਇਸ਼ਨਾਨ, ਤੀਰਥਾਂ ਤੇ ਕੀਤਾ ਇਸ਼ਨਾਨ 
“ਅਉਸਰਿ ਹਰਿ ਜਸੁ ਗੁਣ ਰਮਣ ਜਿਤੁ ਕੋਟਿ ਮਜਨ ਇਸ਼ਨਾਨੁ । ”(ਇਸ਼ਨਾਨਾਂ ਦਾ 


-ਸਿਰੀ ੫, ੮੮, ੩੯੧ (49) 


-ਆਸਾ ੫, ੮੯, ੨੧੧ (393) 


“ਅਠਸਠਿ ਤੀਰਥ ਮਜਨਾ ਸਭਿ ਪੁੰਨ ਤਿਨਿ ਕਿਤਾ। (ਇਸ਼ਨਾਨ) 
-ਗਉ ੫. ਵਾਰ ੧੯:੩ (322) 
ਮਜਨਾਇਆ 


“ਨਾਮੁ ਲੈਤ ਅਠਸਠਿ ਮਜਨਾਇਆ। (ਇਸ਼ਨਾਨ ਕੀਤਾ) 

-ਭੈਰ ੫, ੨੫, ੧:੪ (1142) 
ਮਜਨਾਗਾ- 
“ਸਾਧੂ ਸੰਗਤਿ ਨਿਰਮਲਾ ਅਠਸਠਿ ਮਜਨਾਗਾ। ”” 

-ਰਾਮ ੫. ਵਾਰ ੧੭੬ (965) 


ਮਜਨਿ- 
“ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ । (ਇਸ਼ਨਾਨ ਨਾਲ) 
-ਆਸਾ ਕਬ, ੩੭, ੨੧੯੧ (484) 


ਮਜਨੂੰ 





3392, 


“ਧੂੜੀ ਮਜਨੁ ਸਾਧ ਖੇ ਸਾਈ ਥੀਏ ਕ੍ਰਿਪਾਲ। ”(ਇਸ਼ਨਾਨ) 
-ਸਿਰੀ ੫, ਛੰਤ ੩, ੩੩੦੧ (80) 
“ਜਤੁ ਸਤੁ ਤੀਰਥੁ ਮਜਨੁ ਨਾਮਿ। (ਪੂਰਬੀ ਇਸ਼ਨਾਨ) 
-ਗਉ ੧, ੮, ੩:੧ (153) 
ਮਜਨੋ- 
“ਕਰਿ ਮਜਨੋ ਸਪਤਸਰੇ ਮਨ ਨਿਰਮਲ ਮੇਰੇ ਰਾਮ। ”” 
-ਆਸਾਂ ੧, ਛੰਤ ੨, ੩:੨ (437) 


(ਅ. ਮਜਲਸ) ਇਕੱਠ, ਸਮੂੰਹ 
“ ਪੰਚ ਮਜਮੀ ਜੋ ਪੰਚਨ ਰਾਖੇ । ”” 
-ਭੈਰ ੫, ੫੩, ੧:੧ (1151) 


“ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰੁ । 
-ਬਿਹਾ ੪, ਵਾਰ ੧੨ਸ, ਮਰ, ੧:੩ (553) 
ਹੋਰ ਰੂਪ: 
ਮਜਲਸਿ- 
“ਮਜਲਸਿ ਦੂਰਿ ਮਹਲੁ ਕੋ ਪਾਵੈ । (ਭਾਵ ਦਰਬਾਰ) 
-ਭੈਰ ਕਬ, ੧੫, ੧":੨ (1161) 


“ਮਜਾ ਰੁਧਿਰ ਦੁਗੰਧਾ ਨਾਨਕ ਅਥਿ ਗਰਬੇਣ ਅਗ੍ਰਾ ਨਣੋ । ”” 
-ਗਾਥਾ ੫, ੧੨ (1360) 


“ਸਾਧ ਧੂਰਿ ਕਰਿ ਸੁਧ ਮੰਜਾਈ। ” 

-ਗਉ ੫. ੧੬੯, ੧੨ (200) 
ਇਸ਼ਨਾਨ 
“ਸੁਨਿ ਮਨ ਹਰਿ ਕੀਰਤਿ ਅਠਸਠਿ ਮਜਾਨੁ। ” 

-ਪੁਭਾ ੪, ੭, ੧੨ (1337) 


“ਮਿਰਤੁ ਮੰਜਾਰ ਪਸਾਰਿ ਮੁਖੁ ਨਿਰਖਤ ਭੁੰਚਤ ਭੁਗਤਿ ਭੂਖ ਭੁਖਨਾ। ” 
-ਸਮੁ ੫, ੪੫ (1388) 


-ਬਿਲਾ ੧, ਅਸ ੨, ੫:੧ (832) 


-ਗਉ ਕਬ, ੨, ੨੨ (323) 





3393 


ਇਕ ਵੇਲ ਜਿਸ ਦੀ ਡੰਡੀ ਵਿਚਪਕਾ ਲਾਲ ਰੰਗ ਹੁੰਦਾ ਹੈ ਭਾਵ ਪੱਕਾ ਰੰਗ 
“ਆਪੇ ਹੀਰਾ ਨਿਰਮਲਾ ਆਪੇ ਰੰਗੁ ਮਜੀਠ। ”” 
-ਸਿਰੀ ੧, ਅਸ ੩, ੨:੧ (54) 
ਹੋਰ ਰੂਪ: 
ਮੰਜੀਠੜਾ- 
“ਤੇਰਾ ਏਕੋ ਨਾਮੁ ਮੰਜੀਠੜਾ ਰਤਾ ਮੇਰਾ ਚੋਲਾ ਸਦਰੰਗ ਢੋਲਾ। ”(ਮਜੀਠੀ (ਪਕੇ) 
ਰੰਗ ਦਾ) 
-ਸੂਹੀ ੧, ੪, ੧":੧ (729) 
ਮਜੀਠਾ- 
“ਪ੍ਰਿਉ ਸਹਜ ਸੁਭਾਈ ਛੋਡਿ ਨ ਜਾਈ ਮਨਿ ਲਾਗਾ ਰੰਗੁ ਮਜੀਠਾ। (ਪਕਾ) 
-ਆਸਾ ੫, ਛੰਤ ੩, ੧:੫ (454) 
ਮਜੀਠੈ- 
“ਅਨਦਿਨੁ ਸਦਾ ਰਵੈ ਕਿ ਦਿਨੁਰਾਤੀ ਮਜੀਠੈ ਰੰਗੁ ਬਣਾਵਣਿਆ। ” (ਪਕਾ, ਮਜੀਠਾ 
ਦਾ) 
-ਮਾਝ ੩, ਅਸ ੫, ੪:੩ (112) 
ਮਜੀਠੈ- 
“ਅੰਦਰੁ ਰਚੈ ਸਚ ਰੰਗਿ ਜਿਉ ਮੰਜੀਠੈ ਲਾਲੁ। ”? 
-ਮਲਾ ੧, ਵਾਰ ੧ਸ, ੩, ੧:੩ (1279) 
ਮਜ਼ਦੂਰ, ਮਿਹਨਤਾਨਾ ਲੈ ਕੇ ਕੰਮ ਕਰਨ ਵਾਲਾ 
“ਰੋਵਹਿ ਪਾਂਡਵ ਭਏ ਮਜੂਰ। ” 
-ਰਾਮ ੩, ਵਾਰ ੧੪ਸ, ੧, ੧:੯ (954) 
ਹੋਰ ਰੂਪ: 
ਮਜੂਰੀ- 
“ਨਿੰਦਾ ਕਰਿ ਕਰਿ ਬਹੁ ਭਾਰੁ ਉਠਾਂਵੈ ਬਿਨੁ ਮਜੂਰੀ ਭਾਰੁ ਪਹੁਚਾਵਣਿਆ। ” 
(ਮਹਿਨਤਾਨਾ) 
-ਮਾਝ ੩, ਅਸ ੧੫, ੪:੩ (118) 
ਮਜੂਰੀਆ- 
“ਮਸਕਤਿ ਲਹਹੁ ਮਜੂਰੀਆ ਮੰਗਿ ਮੰਗਿ ਖਸਮ ਦਰਾਹੁ । ”(ਮਹਿਨਤਾਨੇ) 
-ਸੂਹੀ ੩, ਵਾਰ ੧0ਸ, ੧, ੧:੫ (788) 


ਮਜੂਰੂ- 
“ਹੋਇ ਮਜੂਰੁ ਗਇਆ ਠਗਾਇ ਠਗਿ। (ਭਾਵ ਵਿਗਾਰੀ) 
-ਰਾਮ ੧, ਓਅੰ ੧੩:੬ (931) 


“ਮਝ ਭਰਿ ਦੁਖ ਬਦੁਖ । (ਸੰਸਾਰ ਵਿਚ) 
-ਮਾਰੂ ੩, ਵਾਰ ੧੪ਸ, ੧, ੩:੩ (1091) 


“ਲਕਰੀ ਬਿਖਰਿ ਜਰੀ ਮੰਝ ਭਾਰਿ। (ਭਾਵ ਆਪਣੇ ਭਾਰ) 





3394 


-ਰਾਮ ੧, ੧੧, ੨:੪ (879) 
(2) ਵਿਚ 
““ਬਨਫੂਲੇ ਮੰਝ ਬਾਰਿ ਮੈ ਪਿਰੁ ਘਰਿ ਬਾਹੁੜੈ । ”” 
-ਤੁਖਾ ੧, ਬਾਹਾ ੫:੨ (1108) 
“ਸਬਰ ਮੰਝ ਕਮਾਣ ਏ ਸਬਰੁ ਕਾ ਨੀਹਣੋ । (ਭਾਵ ਹਿਰਦੇ ਵਿਚ) 
-ਸਲੋ ਫਰ, ੧੧੫:੧ (1384) 
ਮਝਰੀਆ ---- ਵਿਚ 
“ਕਾਚ ਗਗਰੀਆ ਅੰਭ ਮਝਰੀਆ। ? 
-ਆਸਾ ੫, ੮੬, ੧":੧ (392) 


-ਆਸਾ ੫. ੧੧, ੪੧੬ (373) 


“ਡਿਠਾ ਹਭ ਮਝਾਹਿ ਖਾਲੀ ਕੋਇ ਨ ਜਾਣੀਐ। ”? 

-ਮਾਰੂ ੫, ਵਾਰ ੯, ੫, ੩:੧ (1097) 
ਹੋਰ ਰੂਪ: 
ਮੰਝਾਹਿ- 
“ਸੀਤੜਾ ਮੰਨ ਮੰਝਾਹਿ ਪਲਕ ਨ ਥੀਵੈ ਬਾਹਰਾ । ”” 

-ਜੈਤ ੫, ਵਾਰ ੧੩ਸ, ੫, ੨੧ (708) 
(1) [੧ ਰੋੱ, ਕਿ ੦੦੧੪ 
“ਲਗੜਾ ਸੋ ਨੇਹੁ ਮੰਨ ਮਝਾਹੂ ਰਤਿਆ। ” 

-ਜੈਤ ੫, ਵਾਰ ੧੧ਸ, ੫, ੨:੧ (708) 
(2) ਵਿਚ 
“ਹਠ ਮਝਾਹੂ ਮਾ ਪਿਰੀ ਪਸੇਕਿਉ ਦੀਦਾਰ। ”” 

-ਸਿਰੀ ੫, ਛੰਤ ੩, ੧੩:੧ (80) 


-ਗੋਡ ੫, ੩, ੨੨ (862) 


“ਧੈਸੀਲੇ ਗਗਨ ਮਝਾਰੰ । ”(ਵਿਚ) 
-ਰਾਮ ਕਬ, ੧0, ੨੨ (972) 


ਮਝਾਬਾ- 
“ਸਾਸਿ ਸਾਸਿ ਸਚੁ ਨਾਮੁ ਸਮਾਲੇ ਅੰਤਰਿ ਉਦਰ ਮਝਾਰਾ ਹੇ । (ਵਿਚ) 
-ਮਾਰੂ ੧, ਸੋਲਾ ੭, ੫:੩ (1027) 


ਮੰਝਾਰਾ- 





3395 


“ਅਗਨਿ ਕੁੰਟ ਮਹਿ ਉਰਧ ਲਿਵ ਲਾਗਾ ਹਰਿ ਰਾਖੈ ਉਦਰ ਮੰਝਾਰਾ। ” (ਵਿਚ) 
-ਬੈਰਾ ੪, ੫, ੧:੧ (720) 
ਮਝਾਰਿ- 
“ਜਿਉ ਜਨਨੀ ਸੁਤੁ ਜਣਿ ਪਾਲਤੀ ਰਾਖੈ ਨਦਰਿ ਮਝਾਰਿ । (ਵਿਚ) 
-ਗਉ ੪, ੫੧, ੧:੧ (168) 
ਮੰਝਾਰਿ- 
“ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹਰਿ ਪਾਇਆ ਉਦਰ 
ਮੰਝਾਰਿ । (ਵਿਚ) 
-ਸਿਰੀ ੪, ਪਹ ੩, ੧੧ (76) 
ਮਝਾਰੀ- 
“ਸਤਿਗੁਰ ਬੰਧਨ ਤੋੜਿ ਨਿਰਾਰੇ ਬਹੁੜਿ ਨ ਗਰਭ ਮਝਾਰੀ ਜੀਉ । (ਵਿਚ) 
-ਸੋਰ ੧, ੮, ੪:੧ (598) 
ਮਝਾਰੇ- 
“ਨਾਮ ਰਤਨੁ ਸੁਨਿ ਜਪਿ ਜਪਿ ਜੀਵਾ ਹਰਿ ਨਾਨਕ ਕੰਠ ਮਝਾਰੇ । (ਵਿਚ) 
ਟੋਡੀ ੫, ੩0, ੨੧੨ (718) 


“ਮਨ ਮੁਖਿ ਭਰਮੈ ਮਝਿ _ਗੁਬਾਰ। ”” 
-ਬਸੰ ੧, ਅਸ ੬, ੧:੨ (1190) 


ਹੋਰ ਰੂਪ: 


ਮੰਝਿ- 
“ਆਪੇ ਨੇੜੈ ਦੂਰਿ ਆਪੇ ਹੀ ਆਪੇ ਮੰਝਿ ਮਿਆਨ੍ਂ । (ਵਿਚ) 
-ਸਿਰੀ ੧, ੩੧, ੪:੧ (25) 
“ਮਹਲਾ ਮੰਝਿ ਨਿਵਾਸੁ ਸਬਦਿ ਸਵਾਰੀਆ। (ਅੰਦਰ ਵਿਚ) 
-ਮਾਝ ੧, ਵਾਰ ੨੨੪੩ (148) 
(1) ਵਿਚ, ਅੰਦਰ, ਵੇਖੋ “ਮਝਿ” 
(2) ਮੈਨੂੰ 
“ਨਦੀ ਤਰੰਦੜੀ ਮੈਡਾ ਖੋਜੁਨ ਖੁੰਭੈ ਮੰਝਿ ਮੁਹਬਤਿ ਤੇਰੀ । ” 
-ਗੁੂਜ ੫, ਵਾਰ ੯ਸ, ੫, ੧:੧ (520) 
“ਇਤੀ ਮੰਝਿ ਨ ਸਮਾਵਈ ਜੇ ਗਲਿ ਪਹਿਰਾ ਹਾਰੁ। ”(ਮੈਥੋਂ, ਮੈਨੂੰ) 
-ਮਾਰੂ ੫, ਵਾਰ ੩ਸ, ੫, ੩:੨ (1095) 


-ਗਉ ਕਬ, ੨੫, ੨:੨ (328) 
“ਕਬੀਰ ਰੈਨਾਇਰ ਬਿਛੋਰਿਆ ਰਹੁ ਰੇ ਸੰਖ ਮਝੂਰਿ। ” 


-ਸਲੋ ਕਬ, ੧੨੬੧ (1371) 
ਵਿਚ ਵੀ, ਅੰਦਰ ਵੀ 





3396 


“ਅਵਿਗਤ ਅਗਨਤ ਅਥਾਹ ਠਾਕੁਰ ਸਗਲ ਮੰਝੇ ਬਾਹਰਾ। ” 
-ਆਸਾ ੫. ਛੰਤ ੫, ੪:੩ (456) 


-ਗਉ ੩. ਛੰਤ ੫, ੧:੨ (246) 


“ਸਰਬ ਕਲਾ ਪ੍ਰਭ ਪੂਰਣੋ ਮੰਵੁ ਨਿਮਾਣੀ ਥਾਉ। ” 


- ਮਾਝ ੫. ਦਿਨ ੪:੧ (137) 


“ਮਟਕਿ ਮਟਕਿ ਚਲੁ ਸਖੀ ਸਹੇਲੀ ਮੇਰੇ ਠਾਕੁਰੁ ਕੇ ਗੁਨ ਸਾਰੇ। ? 
-ਨਟ ੪, ਅਸ ੫, ੪੧ (983) 


ਸਟ ਮਾਰਨ ਤੋ ਉਪਜਨ ਵਾਲੀਆਂ ਆਵਾਜ਼ ਭਾਵ ਸਟ, ਚੋਟ 
“ਨਿੰਦਕੁ ਜਮਦੂਤੀ ਆਇ ਸੰਘਾਰਿਓ ਦੇਵਹਿ ਮੂੰਡ ਉਪਰਿ ਮਟਾਕ। ” 
-ਸਾਰ ੫, ੧0੫, ੨:੧ (1224) 


ਮਠ, ਸਥਾਨ 
“ਕੋਇ ਨ ਜਾਣੈ ਕੀਮ ਕੇਵਡੁ ਮਟਿਆ। ” 
-ਰਾਮ ੫, ਵਾਰ ੧:੭ (957) 


ਮਿਟੀ ਅੰਦਰ, ਜ਼ਮੀਨ ਵਿਚ 
“ਇਤਨਕੁ ਖਟੀਆ ਗਠੀਆ ਮਟੀਆ ਸੰਗਿ ਨ ਕਛੁ ਲੈ ਜਾਇ। ”” 
-ਕੇਦਾ ਕਬ, ੬, ੧”:੨ (1124) 


ਮੱਠ, ਨਿਵਾਜ ਸਥਾਨ 
“ਚਹੁ ਮਹਿ ਏਕੈ ਮਟੁ ਹੈ ਕੀਆ। ” 
-ਰਾਮ ੫. ੧੨, ੪੧ (886) 


-ਆਸਾ ੫. ੧੩, ੩੧ (374) 
“ਤਨੁ ਕਰਿ ਮਟੁਕੀ ਮਨ ਮਾਹਿ ਬਿਲੋਈ । ”(ਚਾਟੀ) 
-ਆਸਾ ਕਬ, ੧0, ੨੧ (478) 


ਸਜਾਵਟ 
“-ਤਖਤੁ ਸਭਾ ਮੰਡਨ ਦੋਲੀਚੇ । ”” 
-ਗਉ ੫, ੮੧, ੩:੧ (179) 
(1) ਮਾੜੀਆਂ, ਵਡੇ ਆਲੀਸਾਨ ਮਕਾਨ 
“ਕਹਾਂ ਸੁ ਘਰ ਦਰ ਮੰਡਪ ਮਹਲਾ ਕਹਾ ਸੁ ਬੰਕ ਸਰਾਈ। ”? 
-ਆਸਾ ੧, ਅਸ ੧੨, ੨੯੧ (417) 
“ਨੀਵ ਖੁਦਾਈ ਊਪਰਿ ਮੰਡਪ ਛਾਏ । (ਮਹਲ) 





੬ 


-ਧਨਾ ਨਾਮ, ੧, ੧:੧ (692) 
ਹੋਰ ਰੂਪ: 
ਮੰਡਪਿ- 
“ਭੂਮਿ ਦਾਨ ਸੋਭਾ ਮੰਡਪਿ ਪਾਵੈ। ” (ਮਹਲ) 

-ਗੋਂਡ ਰਵਿ, ੨, ੩੨ (875) 
(2) ਸ਼ਾਮਿਆਨੇ 
“ਬੰਸ ਕੋ ਪੂਤੁ ਬੀਆਹਨ ਚਲਿਆ ਸੁਇਨੇ ਮੰਡਪ ਛਾਏ । ” 

-ਆਸਾ ਕਬ, ੬, ੩੧ (477) 
(ਮਹਾਨਕੋਸ਼ ਅਰਥ “ਵੇਦੀ” ਕਰਦਾ ਹੈ) 
(3) ਵਡੇ ਕਮਰੇ, ਹਾਲ 
“ਕੋਠੇ ਮੰਡਪ ਮਾੜੀਆਂ ਲਗਿ ਪਏ ਗਾਵਾਰੀ। ? 

-ਸੂਹੀ ੩, ਵਾਰ ੮:੩ (788) 


(1) ਦੇਸ਼ (ਸ਼ਬਦਾਰਥ) ਚਕਰ, ਬ੍ਰਹਮੰਡ ਦਾ ਇਕ ਚੱਕਰ ਜਿਸ ਵਿਚ ਇਕ ਸੂਰਜ ਇਕ 
ਚੰਦਰਮਾ ਤੇ ਧਰਤੀ ਆਦਿਕ ਗਿਣੇ ਜਾਂਦੇ ਹਨ (ਦਰਪਨ) 
“ਗਾਵਹਿ ਖੰਡ ਮੰਡਲ ਵਡਭੰਡਾ ਕਰਿ ਕਰਿ ਰਖੇ ਧਾਰੇ । ? 
-ਜਪੁ ੧, ੨੭:੧੪ (6) 
“ਮਰਣੁ ਲਿਖਾਇ ਮੰਡਲ ਮਹਿ ਆਇ। (ਭਾਵ ਮਾਤ ਲੋਕ, ਸੰਸਾਰ) 
-ਧਨਾ ੧, ਅਸ ੧, ੬੧੨ (686) 
“ਮ੍ਰਿਤ ਮੰਡਲ ਜਗੁ ਸਾਜਿਆ ਜਿਉਂ ਬਾਲੂ ਘਰਬਾਰ। ”(ਭਾਵ ਥਾਂ) 
-ਬਿਲਾ ੫, ੩੧, ੧੨ (808) 


ਹੋਰ ਰੂਪ: 
ਮੰਡਲਾਂ- 
“ਦੀਪਾ ਲੋਆਂ ਮੰਡਲਾਂ ਖੰਡਾਂ ਵਰ ਭੰਡਾਂਹ । ? 


-ਆਸਾ ੧, ਵਾਰ ੮ਸ, ੧, ੧:੨ (467) 
ਮੰਡਲਿ- 
“ਅਵਗਤਿ ਬਾਣਿ ਛੋਡਿ ਮ੍ਰਿਤ ਮੰਡਲਿ ਤਉ ਪਾਛੈ ਪਛੁਤਾਣਾ। ”(ਦੇਸ ਵਿਚ) 
-ਸਿਰੀ ਬੇਣੀ, ੧, ੪:੪ (93) 
(2) ਤਾਰਿਆਂ ਦਾ ਦੇਸ 
-ਜਪੁ ੧, ੩੫੯੬ (7) 
(ਉਹ ਇਲਾਕਾ ਜਿਸ ਵਿਚ ਬਾਰਾ ਰਾਜੇ ਜੁੱਦੇ ਜੁੱਦੇ ਰਾਜ ਕਰਦੇ ਹੋਣ ਮਹਾਨਕੋਸ਼ 
ਦਰਪਣ ਮੰਡਲ ਦੇਸ ਦੇ ਅਰਥ “ਭਵਨ ਚਕਰ ? ਕੀਤਾ ਹੈ) 
(3) ਸਮੂਹ 
“ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ। ”” 
-ਧਨਾ ੧, ਸੋਹ ੩, ੧:੧ (13) 
ਹੋਰ ਰੂਪ: 
ਮੰਡਲਵੈ- 





3398 


““ਗਾਂਵੈ ਗੁਣ ਧੋਮੁ ਅਟਲ ਮੰਡਲਵੈ ਭਗਤਿ ਭਾਇ ਰਸੁ ਬੀਤਿਣਿਉ। ”(ਧੂ ਤਾਰੇ ਦਾ 
ਸਮੂਹ) 
-ਸਵ ੧, ੩:੩ (1389) 


ਮੰਡਲੋ- 
“ਨ ਸੂਰ ਸਸਿ ਮੰਡਲੋ। ” 


-ਮਾਝ ੧, ਵਾਰ ੧੫ਸ, ੧, ੪:੧ (144) 
(4) ਟਿੱਕਿਆ ਹੋਇਆ, ਜੜਿਆ ਹੋਇਆ 
“ਪੂਰਬਿ ਲਿਖਤ ਲਿਖੇ ਗੁਰੁ ਪਾਇਆ ਮਨਿ ਹਰਿ ਲਿਵ ਮੰਡਲ ਮੰਡਾ ਹੇ। ” 
-ਗਉ ੪. ਸੋਹ ੪, ੧:੨ (13) 
(5) ਸਭਾ, ਦਾਇਰਾ, ਸੰਗ, ਹੋਰ ਦੇਖੋ ਮੰਡਲੂ (2) 
“ਸੰਤ ਮੰਡਲ ਮਹਿ ਜਨਮ ਮਰਣੁ ਰਹੈ । ਸੰਤ ਮੰਡਲ ਮਹਿ ਜਮ ਕਿਛੁ ਨ ਕਹੈ । ”? 
-ਭੈਰ ੫, ੩੭, ੨:੧; ੨ (1146) 
ਹੋਰ ਰੂਪ: 
ਮੰਡਲੀ- 
“ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨੁ ਤਨੁ ਆਰੋਗ । (ਸਭਾ, ਸੰਗਤ ਵਿਚ) 
-ਬਿਲਾ ੫, ੨੮, ੧੧ (807) 
ਮੰਡਲੀਕ- 
“ਸਰਬ ਸਾਸਤ ਬਹੁ ਰੂਪੀਆ ਅਨ ਗਰੂਆ ਆਖਾੜਾ ਮੰਡਲੀਕ ਬੋਲ ਬੋਲਹਿ 
ਕਾਛੇ। ” 
-ਮਲਾ ਨਾਮ, ੧, ੩:੨ (1292) 
(1) ਮੰਡਪ, ਮੰਡੂਆ 
“ਰਾਸਿ ਮੰਡਲੁ ਕੀਨੋ ਆਖਾਰਾ। ”” 
-ਸੂਹੀ ੫, ੪੫, ੧":੧ (746) 
(2) ਸੰਗ, ਸਭਾ, ਦੇਖੋ “ਮੰਡਲ” (5) 
“ਸੰਤ ਮੰਡਲੂ ਤਹਾ ਕਾ ਨਾਉ। ? 
-ਭੈਰ ੫, ੩੭, ੧":੧ (1146) 


(1) ਸਜਿਆ, ਸ਼ੋਭਾ ਸਹਿਤ ਹੋਇਆ 
“ਪੂਰਬਿ ਲਿਖਤ ਲਿਖੇ ਗੁਰੁ ਪਾਇਆ ਮਨਿ ਹਰਿ ਲਿਵ ਮੰਡਲ ਮੰਡਾ ਹੇ । ” 

-ਗਉ ੪. ਸੋਹ ੪, ੧:੨ (13) 
(2) ਭੋਗਿਆ ਹੈ 
“ਜਨ ਨਾਨਕ ਨਾਮੁ ਅਧਾਰੁ ਟੇਕ ਹੈ ਹਰਿ ਨਾਮੇ ਹੀ ਸੁਖੁ ਮੰਡਾ ਹੇ । ? 

-ਗਉ ੪. ਸੋਹ ੪, ੪:੨ (13) 
(3) ਬਣਾਏ ਹਨ 
“'ਖੰਡਲ ਮੰਡਲ ਮੰਡਲ ਮੰਡਾ। ? 

-ਭੈਰ ਕਬ, ਅਸ ੧, ੩:੧ (1162) 


-ਰਾਮ ੫, ਅਸ ੧, ੭:੨ (913) 





ਇੰ 


“ਬਿਨੁ ਅਮਰੈ ਕੈਸੇ ਰਾਜ ਮੰਡਿਤ । ? 

-ਭੈਰ ੫, ੧੯, ੩੨ (1140) 
ਧਾਰਨ ਕਰ, ਭਰ 
“ਨਾਮੁ ਨਿਧਾਨੁ ਸਤਿ ਗੁਰਿ ਦੀਆ ਸੁਖੁ ਨਾਨਕ ਮਨ ਮਹਿ ਮੰਡੁ । ? 

-ਸਿਰੀ ੫, ੯0, ੪:੪ (50) 


“ਗੁਣ ਮੰਡੇ ਕਰਿ ਸੀਲ ਘਿਉ ਸਰਮੁ ਮਾਸੁ ਆਹਾਰੁ। ”? 

-ਬਿਹਾ ੪, ਵਾਰ ੧੨ਸ, ਮਰ, ੧:੫ (553) 
(1) ਬੋਹਲ 
“ਹਲੁ ਬੀਚਾਰੁ ਵਿਕਾਰ ਮਣ ਹੁਕਮੀ ਖਟੇ ਖਾਇ। ” 

-ਰਾਮ ੩, ਵਾਰ ੧੭ਸ, ੧, ੧:੩ (955) 

(2) ਤੋਲ ਦੀ ਇਕ ਇਕਾਈ, 40 ਸੇਰ 
“ਲਖ ਮਣ ਸੁਇਨਾ ਲਖ ਮਣ ਰੁਪਾ ਲਖ ਸਾਹਾ ਸਿਰਿ ਸਾਹ। ” 

-ਮਲਾ ੧, ਵਾਰ ੨੧ਸ, ੧, ੪:੧ (1287) 


ਮਣਕਾ 
“ਆਪੇ ਜਾਲ ਮਣਕੜਾ ਆਪੇ ਅੰਦਰਿ ਲਾਲੁ ।” 
-ਸਿਰੀ ੧, ੨੫, ੨੨ (23) 


-ਮਾਝ ੫. ਬਾਰਾ ੨:੭ (133) 


“ਸੂਤੁ ਏਕੁ ਮਣਿ ਸਤ ਸਹੰਸ ਜੈਸੇ ਓਤਿ-ਪੋਤਿ ਪ੍ਰਭ ਸੋਈ। ” 

-ਆਸਾ ਨਾਮ, ੧, ੧":੩ (485) 
“ਉਦਧਿ ਗੁਰੁ ਗਹਿਰ ਗੰਭੀਰ ਬੇਅੰਤੁ ਹਰਿ ਨਾਮ ਨਗ ਹੀਰ ਮਣਿ ਮਿਲਤ ਲਿਵ 
ਲਾਈਐ । ”(ਮਣੀਆਂ) 


-ਸਵ ੪, ਨਲ ੧੫:੨ (1401) 


“ਤੁਸਿ ਨਾਨਕੁ ਦੇਵੈ ਜਿਸੁ ਨਾਮੁ ਤਿਨਿ ਹਰਿ ਰੰਗੁ ਮਣਿਆ। ” 

-ਗਉ ੫. ਵਾਰ ੭:੩ (319) 
(1) ਹੀਰਾ, ਰਤਨ 
“ਮੋਹਣੀ ਮੁਖਿ ਮਣੀ ਸੋਹੈ ਕਰੇ ਰੰਗਿ ਪਸਾਉ।” 

-ਸਿਰੀ ੧, ੧, ੨੨ (14) 
“ਹਰਿ ਵਾਪਾਰਿ ਸੇ ਜਨ ਲਾਗੇ ਜਿਨਾ ਮਸਤਕਿ ਮਣੀ ਵਡਭਾਗੋ ਰਾਮ। (ਭਾਗਾਂ ਦੀ 


-ਵਡਾ ੩, ਛੰਤ ੨, ੩:੧ (568) 





3400 


ਮਣੀਆ- 
“ਸਚੁ ਸਹਜੁ ਅਨਦੁ ਸਤਿਗੁਰੂ ਪਾਸਿ ਸਚੀ ਗੁਰ ਮਣੀਆ। ” 
-ਬਿਲਾ ੪, ਵਾਰ ੧੨੪ (854) 


(2) ਅਹੰਕਾਰ, ਮਾਨ 
“ਮਣੀ ਮਿਟਾਇ ਜੀਵਤ ਮਰੈ ਗੁਰ ਪੂਰੇ ਉਪਦੇਸ। ” 


-ਗਉ ੫. ਬਾਅ ੩੧:੩ (256) 
“ਖਸਮੁ ਪਛਾਨਿ ਤਰਸ ਕਰਿ ਜੀਅ ਮਹਿ ਮਾਰਿ ਮਣੀ ਕਰਿ ਫੀਕੀ। (ਮਾਨ, 
ਅੰਹਕਾਰ, ਹਉਮੈ) 
-ਆਸਾ ਕਬ, ੧੭, ੪੧੧ (480) 
“ਆਵਣੁ ਜਾਣੁ ਨ ਚੁਕਈ ਭਾਈ ਝੂਠੀ ਦੁਨੀ ਮਣੀ। ” 
੍‌੍ -ਸੋਰ ੫, ੨, ੨:੩ (608) 
(ਮਹਾਨ ਕੋਸ਼ ਅਰਥ ਮਨੌਤ, ਮਮਤਾ, ਕਰਦਾ ਹੈ) 
(3) ਮਣਕਾ 
“ਸੂਤ ਬਿਨਾ ਕੈਸੇ ਮਣੀ ਪਰੋਈਐ। ” (ਭਾਵ ਮਾਲਾ) 
-ਗੋਂਡ ਕਬ, ੯, ੨੨ (872) 
ਹੋਰ ਰੂਪ: 
ਮਣੀਆ- 
“ਆਪੇ ਸੂਤੁ ਆਪੇ ਬਹੁ ਮਣੀਆ ਕਰਿ ਸਕਤੀ ਜਗਤੁ ਪਰੋਈ । (ਮੋਤੀ) 
-ਸੋਰ ੪, ੨, ੧੨ (605) 
ਮਣੀਏ- 
“ਤੂੰ ਸੂਤੁ ਮਣੀਏ ਭੀ ਤੂੰ ਹੈ । ”(ਮੋਤੀ) 
-ਮਾਝ ੫. ੨੮, ੨੯੧ (102) 
“ਅਨਿਕ ਭਾਤਿ ਕਰਿ ਮਣੀਏ ਸਾਜੇ ਕਾਚੈ ਤਾਗਿ ਪਰੋਹੀ। (ਮਣਕੇ ਭਾਵ ਸਰੀਰ) 
-ਸੋਰ ੫, ੪, ੩:੧ (609) 
(4) ਭਰੀ ਹੋਈ 
“ਸਹਜ ਅਵਲਿ ਧੁੜਿ ਮਣੀ ਗਾਡੀ ਚਾਲਤੀ। ” 
੍‌੍ -ਬਸੰ ਨਾਮ, ੩, ੧:੧ (1196) 
(5) ਮਾਨ- ਵਡਿਆਈ 
“ਮਾਣਸ ਕੁੜਾ ਗਰਬੁ ਸਚੀ ਤੁਧੁ ਮਣੀ। ” 
੍‌੍ -ਮਲਾ ੧, ਵਾਰ ੧੧:੩ (1283) 


ਤੋਲ ਦੀ ਇਕ ਇਕਾਈ, ਵੇਖੋ “ਮਣ? (2) 
“ਸਉ ਮਣੁ ਹਸਤੀ ਘਿਉ ਗੁੜੁ ਖਾਵੈ ਪੰਜਿ ਸੈ ਦਾਣਾ ਖਾਇ।” 
-ਮਲਾ ੧, ਵਾਰ ੧੯ਸ, ੧, ੨:੧ (1286) 


“ਮਨ ਭੁਖਾ ਭੁਖਾ ਮਤ ਕਰਹਿ ਮਤ ਤੂ ਕਰਹਿ ਪੂਕਾਰ। ” 

-ਸਿਰੀ ੩, ੩੬, ੫:੧ (27) 
(2) ਮਸਤ 
“ਸੈ ਮਤ ਜੋਬਨਿ ਗਰਬਿ ਗਾਲੀ ਦੁਧਾ ਥਣੀ ਨ ਆਵਏ। ” 





3401 


-ਗਉ ੧, ਛੰਤ ੧, ੧:੫ (242) 
“ਦੇਹ ਨ ਗੇਹ ਨ ਨੇਹ ਨ ਨੀਤਾ ਮਾਇਆ ਮਤ ਕਹਾ ਲਉ ਗਾਰਹੁ । (ਮਤਾ) 
-ਸਸ ੫, ੫੯੧ (1388) 
(3) ਮਤੇ ਕਿਤੇ ਕਦਾਚਿਤ 
“ਜਗਿ ਮਰਣੁ ਨ ਭਾਇਆ ਨਿਤ ਆਪੁ ਲੁਕਾਇਆ ਮਤ ਜਮੁ ਪਕਰੈ ਲੈ ਜਾਇ 
ਜੀਉ। ” 
-ਆਸਾ ੪, ਛੰਤ ੧੩, ੨:੧ (447) 
“ਅਤ ਤੁਮ ਜਾਣਹੁ ਓਇ ਜੀਵਦੇ ਓਇ ਆਪਿ ਮਾਰੇ ਕਰਤਾਰਿ। ” 
-ਵਡ ੪, ਵਾਰ ੯ਸ, ੩, ੨:੨ (589) 
(4) ਸਿੱਧਾਂਤ 
“ਬੇਦ ਪੁਰਾਨ ਸਭੈ ਮਤ ਸੁਨਿ ਕੈ ਕਰੀ ਕਰਮ ਕੀ ਆਸਾ।” 
-ਸੋਰ ਕਬ, ੩, ੧:੧ (654) 
(5) ਕੁਝ ਪਤਾ ਨਹੀ 
“ਸਤਗੁਰੁ ਸੇਵਿ ਖਰਚੁ ਹਰਿ ਬਾਧਹੁ ਮਤ ਜਾਣਹੁ ਆਜੁ ਕਿ ਕਾਲ੍ੀ। ” 
-ਧਨਾ ੪, ੪, ੨੨ (667) 
(6) ਸ਼ਾਇਦ 
“ਅਖੀ ਕਾਢਿ ਧਰਤੀ ਚਰਣਾ ਤਲਿ ਸਭ ਧਰਤੀ ਫਿਰ ਮਤ ਪਾਈ । (ਮਤੇ) 
-ਸੂਹ ੪, ਅਸ ੧, ੭:੧ (757) 
ਮਸਤ, ਵੇਖੋ “ਮਤ? (2) 
“ਗਰਬੰਤਿ ਨਾਰੀ ਮਦੋਨ ਮਤੰ। ”” 
-ਸਸ ੫, ੬੩੧ (1359) 
(1) ਮੰਤਰ, ਉਪਦੇਸ਼ 
“ਮਤਿ ਪੂਰੀ ਪਰਧਾਨ ਤੇ ਗੁਰ ਪੂਰੇ ਮਨ ਮੰਤ। (ਭਾਵ ਉਪਦੇਸ਼) 
- ਗਉ ੫. ਸੁਖ ੮, ੬:੪ (273) 
“ਨਿਰਮਲ ਰੀਤਿ ਨਿਰੋਧਰ ਮੰਤੁ । (ਮੰਤਰ) 
-ਗਉ ੫. ਬਾਅ ੪੨ਸ:੧ (259) 
“ਬ੍ਹਮ ਗਿਆਨੀ ਕਾ ਨਿਰਮਲ ਮੰਤ। (ਉਪਦੇਸ਼) 
-ਗਉ ੫, ਥਿਤੀ ੮:੪ (298) 
“ਮਨ ਤਨ ਅੰਤਰਿ ਹਰਿ ਹਰਿ ਮੰਤ। ? (ਮੰਤਰ ਨਾਮ) 
-ਬਿਲਾ ੫, ੩, ੪:੩ (802) 
(2) ਮੰਤਵ, ਉਦੇਸ਼ 
“ਪਾਰੁ ਨ ਪਾਂਵੈ ਕੋ ਧਰਨੀਧਰ ਮੰਤ । ”” 
-ਭੈਰ ਕਬ, ਅਸ ੧, ੩੪ (1162) 


“ਕਾਮ ਕ੍ਰੋਧ ਮਾਇਆ ਮਦ ਮਤਸਰ ਏ ਖੇਲਤ ਸਭਿ ਜੂਐ ਹਾਰੇ। ” 
-ਆਸਾ ੫, ੩੬, ੧:੧ (379) 


ਉਪਦੇਸ਼ 


“ ਕਿਨ ਸਭਿ ਦੋਖ ਬਿਨਾਸਨੁ ਹਰਿ ਨਾਮੁ ਜਪੀਐ ਗੁਰ ਮੰਤਨ ਕੇ । ? 





3402 


-ਰਾਮ ੫, ਛੰਤ ੩, ੧:੨ (925) 


“ਦੁਸਟ ਸਭਾ ਮਿਲਿ ਮੰਤਰਿ ਉਪਾਇਆ ਕਰਸਹ ਅਉਧ ਘਨੇਰੀ। ” 
-ਭੈਰ ਨਾਮ, ੯, ੩੧ (1165) 


-ਸੂਹੀ ੫, ੫, ੨੩ (737) 


“ਮਨੁ ਮਤਵਾਰ ਮੇਰ ਸਰ ਭਾਠੀ ਅੰਮ੍ਰਿਤ ਧਾਰ ਚੁਆਵਉ। ” 
-ਕੇਦਾ ਕਬ, ੩, ੧:੨ (1123) 
ਹੋਰ ਰੂਪ: 
ਮਤਵਾਰਾ- 
“ਉਆ ਕਉ ਕਹੀਐ ਸਹਜ ਮਤਵਾਰਾ । (ਮਤਵਾਲਾ) 
-ਗਉ ਕਬ, ੨੭, ੧":੧ (328) 
ਮਤਵਾਰੀ- 
“ਬਾਪੁ ਸਾਵਕਾ ਕਰੈ ਲਰਾਈ ਮਾਇਆ ਸਦ ਮਤਵਾਰੀ। (ਮਸਤ) 
-ਆਸਾ ਕਬ, ੨੫, ੨੧ (482) 
ਮਤਵਾਰੇ- 
“ਲੰਪਟ ਚੋਰ ਦੂਤ ਮਤਵਾਰੇ ਤਿਨ ਸੰਗਿ ਸਦਾ ਬਸੇਰਾ। ”(ਮਤਵਾਲੇ ਭਾਵ ਸ਼ਰਾਬੀ) 
-ਰਾਮ ਕਬ, ੮, ੩:੨ (971) 
ਮਤਵਾਰੋ- 
ਸੇ ਰੋ ਮਾਇਆ ਸੋਇਆ। (ਮਤ ਵਾਲਾ) 
-ਗਉ ੫, ੧੪0", ੩:੧ (210) 
ਮਤਵਾਲਾ ---- ਮਸਤ 
“ਕਲਿ ਕਲਵਾਲੀ ਮਾਇਆ ਮਦੁ ਮੀਠਾ ਮਨੁ _ਮਤਵਾਲਾ ਪੀਵਤੁ ਰਹੈ । (ਭਾਵ 
ਮਦਮਸਤ) 
-ਆਸਾ ੧, ੫. ੪੧ (350) 


ਹੋਰ ਰੂਪ: 
ਮਤਵਾਲੇ- 
“ਓਹ ਆਲ ਪਤਾਲੁ ਮੁਹਹੁ ਬੋਲਦੇ ਜਿਉ ਪੀਤੈ ਮਦਿ ਮਤਵਾਲੇ । ” 
-ਗਉ ੪, ਵਾਰ ੧੯੫ (311) 


“ਤਿਆਗੈ ਮਨ ਕੀ ਮਤੜੀ ਵਿਸਾਰੇ' ਦੂਜਾ ਭਾਉ ਜੀਉ। ” 
-ਸੂਹੀ ੫, ਕੁਚ ੩:੮ (763) 


ਮਤੜੀ ਕਾਂਢਕੁ - ਮਤ ਦੇਣ ਵਾਲਾ, ਉਪਦੇਸ਼ਕ 
“ਮਤੜੀ ਕਾਂਢਕੁ ਆਹ ਪਾਵ ਧੋਵੰਦੋ ਪੀਵਸਾ। ” 





3403 


-ਮਾਰੂ ੫. ਵਾਰ ੧੫ਸ, ੫, ੩:੧ (1099) 


“ਧਨ ਸਿਉ ਰਤਾ ਜੋਬਨਿ ਮਤਾ ਅਹਿਲਾ ਜਨਮੁ ਗਵਾਇਆ। ” 
-ਸਿਰੀ ੧, ਪਹ ੧, ੩:੪ (75) 
(2) ਸਲਾਹ, ਫੈਸ਼ਲਾ 
“ਪ੍ਥਮੇ ਮਤਾ ਜਿ ਪਤ੍ਹੀ ਚਲਾਵਉ। ”” 
-ਆਸਾ ੫. ੫. ੧੧ (371) 


(3) ਇਰਾਦਾ 
“ਮਤਾ ਕਰੈ ਪਛਮ ਕੈ ਤਾਈ ਪੂਰਬ ਹੀ ਲੈ ਜਾਤ। ” 


-ਗੂਜ ੫, ੫, ੧:੧ (496) 


4 


ਮੰਤਰ 
“ਸਿਮਰਿ ਮਨਾ ਪੁਰੇ ਗੁਰ ਮੰਤਾ। (ਭਾਵ ਸਿਖਿਆ, ਉਪਦੇਸ਼) 
੍‌੍ -ਗਉ ੫, ੯੪, ੨:੪ (184) 
“ਏਕੁ ਨਾਮੁ ਦੀਓ ਮਨ ਮੰਤਾ ਬਿਨਸਿ ਨ ਕਤਹੂ ਜਾਤਿ। ”” 
੍‌੍ -ਧਨਾ ੫, ੪੧, ੧:੨ (681) 
(2) ਉਪਦੇਸ਼ 
“ਹਰਿ ਸਿਉ ਸੋ ਰਚੈ ਜਿਸੁ ਸਾਧ ਕਾ ਮੰਤਾ। ? 
-ਗਉਂ ੫. ੧0੯, ੨੨ (201) 
(3) ਮੰਤਰ (ਜਾਦੂ ਵਾਲਾ) 
“ਅਵਰੁ ਨ ਅਉਖਧੁ ਤੰਤ ਨ ਮੰਤਾ। ”” 
-ਆਸਾ ੧, ਅਸ ੯, ੪੧ (416) 


-ਆਸਾ ੧, ੯, ੨੧ (351) 


-ਗੂਜ ੫, ੫, ੧੨ (496) 


“ਪ੍ਰਗਟ ਭਏ ਆਪਹਿ ਗੋਬਿੰਦ ਨਾਨਕ ਸੰਤ ਮਤਾਂਤ। ”” 

-ਗਉ ੫. ਬਾਅ ੨੨ਸ:੨ (254) 
(2) ਸਾਰੇ ਮਤਾਂ ਦਾ ਨਿਚੋੜ, ਮਤਾਂ ਦਾ ਅੰਤ, ਮਤਾਂ ਦਾ ਸਿੱਟਾ 
“ਸਗਲ ਮਤਾਂਤ ਕੇਵਲ ਹਰਿ ਨਾਮ। ” 

-ਗਉ ੫. ਸੁਖ ੨੪, ੭:੫ (296) 


-ਗਉ ੫. ਛੰਤ ੪, ੨:੧ (249) 





3404 


“ਅੰਮਿ੍‌ਤ ਨਾਮੁ ਨਿਰਮੋਲਕੁ ਹੀਰਾ ਗੁਰਿ ਦੀਨੋ ਮੰਤਾਨੀ। ? 
-ਧਨਾ ੫. ੫, ੨੧ (671) 


(1) ਸਮਝ, ਬੁੱਧੀ, ਸਿਆਣਪ, ਅਕਲ 
“ਅਤਿ ਵਿਚਿ ਰਤਨ ਜਵਾਹਰ ਮਾਣਿਕ ਜੇਇਕ ਗੁਰ ਕੀ ਸਿਖ ਸੁਣੀ। ” 
-ਜਪੁ ੧, ੬:੩ (2) 
“ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ। ” 
-ਜਪੁ ੧, ੩੬੭ (8) 
(ਮਹਾਨਕੋਸ਼ ਇਥੇ “ਮਤਿ” ਦੇ ਅਰਥ “ਅਹੰਕਾਰ?” ਕਰਦਾ ਹੈ) 
“ਗੋਬਿੰਦ ਗੁਪਤ ਹੋਇ ਰਹਿਓ ਨਿਆਰੋ ਮਾਤੰਗ ਮਤਿ ਅਹੰਕਾਰ। ”” 
-ਸਾਰ ੫, ੧੨੯, ੩੨ (1229) 
(ਮਹਾਨ ਕੋਸ਼ ਇਥੇ ਅਰਥ ਮਤਵਾਲਾ ਕਰਦਾ ਹੈ) 
(2) ਮਰਜ਼ੀ, ਸਮਝ 
“ਅਹੰਕਾਰੁ ਕਰਹਿ ਅਹੰਕਾਰੀਆ ਵਿਆਪਿਆ ਮਨ ਕੀ ਮਤਿ। ”” 
-ਸਿਰੀ ੫, ੭੧, ੩:੩ (42) 
“ਗੁਰ ਕੀ ਮਤਿ ਜੀਇ ਆਈ ਕਾਰਿ। ” (ਭਾਵ ਸਿਖਿਆ) 
-ਗਉਂ ੧, ਅਸ ੧, ੧:੪ (220) 
(3) ਮਸਤ 
“ਦੂਜੇ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਭਰਿ ਜੋਬਨਿ ਮੈ ਮਤਿ। ” 
-ਸਿਰੀ ੧, ਪਹ ੨, ੨੧ (75) 


(4) ਬੁੱਧੀ ਨੂੰ, ਮਤ ਨੂੰ 
“ਉਛਲਿਆ ਕਾਮੁ ਕਾਲ ਮਤਿ ਲਾਗੀ ਤਉ ਆਨਿ ਸਕਤਿ ਗਲਿ ਬਾਂਧਿਆ। ” 
-ਸਿਰੀ ਬੇਣੀ, ੧, ੨:੪ (93) 


(5) ਧਰਮ ਦਾ ਰਸਤਾ 
“ਕਵਨ ਸੁ ਮਤਿ ਜਿਤੁ ਤਰੈ ਇਹ ਮਾਇ। ” 
-ਗਉ ੫. ੮੨, ੧":੨ (180) 
(6) ਨਿਸ਼ੇਧਾਤਮਕ ਸ਼ਬਦ, ਨਾਹ 
“ਹਮਰੈ ਖੋਜਿ ਪਰਹੁ ਮਤਿ ਕੋਈ। ”” 
-ਗਉ ਕਬ, ੩, ੧":੨ (324) 
“ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸਹੀ ਹੇਇ। ” 
-ਰਾਮ ੩, ਵਾਰ ੧੮ਸ, ੨, ੧:੧ (955) 
(7) ਸਿਖਿਆ 
“ਪਾਧਾ ਗੁਰਮੁਖਿ ਆਖੀਐ ਚਾਟੜਿਆ ਮਤਿ ਦੇਇ। ”? 
-ਰਾਮ ੧, ਓਅੰ, ੫੪:੧ (938) 
(8) ਮਦ, ਸ਼ਰਾਬ 
“ਪੀਵਹੁ ਸੰਤ ਸਦਾ ਮਤਿ ਦੁਰਲਭ ਸਹਜੇ ਪਿਆਸ ਬੁਝਾਈ । ”” 
-ਕੇਦਾ ਕਬ, ੩, ੧":੨ (1123) 
(9) ਮਤੇ 
“ਮਤਿ ਕੋਊ ਮਾਰੈ ਈੱਟ ਢੇਮ। ” 





3405 


-ਬਸੰ ਕਬ, ੧, ੪:੨ (1196) 
“ਮਤਿ ਬਸਿ ਪਰਉ ਲੁਹਾਰ ਕੇ ਜਾਰੈ ਦੂਜੀ ਬਾਰ। ” 
-ਸਲੋ ਕਬ, ੯0੨ (1369) 
(10) ਗਿਆਨ 
“ਨਾਉ ਤੇਰਾ ਗਹਣਾ ਮਤਿ ਮਕਸੁਦੁ । ” 
੍‌੍ -ਪੂਭਾ ੧, ੧, ੧:੨ (1327) 


ਮਤਿਹਾਰੀ---- ਹਾਰੀ ਹੋਈ ਮੱਤ ਵਾਲੀਆ ਭਾਵ ਮੂਰਖ 
“ਟੂਟੀ ਲਾਜੁ ਭੰਰੈ ਮਤਿਹਾਰੀ। ” 


-ਗਉ ਕਬ, ੧੨, ੩੪੨ (325) 


ਮਤਿਹੀਣ ---- ਬੇਸਮਝ 
“ਹਮ ਮਤਿਹੀਣ ਮੂਰਖ ਮੁਗਧ ਅੰਧੇ ਸਤਿਗੁਰਿ ਮਾਰਗਿ ਪਾਏ। ” 
-ਗਉ ੩, ਛੰਤ ੪, ੩:੫ (246) 
ਹੋਰ ਰੂਪ: 
ਮਤਿਹੀਣੁ- 
“ਸਤਰਿ ਕਾ ਮਤਿਹੀਣੁ ਅਸੀਹਾਂ ਕਾ ਵਿਉਹਾਰੁ ਨ ਪਾਵੈ । ”(ਬੇਸਮਝ) 
-ਮਾਝ ੧, ਵਾਰ ੧ਸ, ੧, ੩:੩ (138) 


-ਮਾਰੂ ੧, ਅਸ ੩, ੧":੧ (1010) 


“ਅੰਧ ਗੁੰਗ ਪਿੰਗੁਲ ਮਤਿਹੀਨਾ ਪ੍ਰਭ ਰਾਖਹੁ ਰਾਖਨਹਾਰਾ। ”” 
-ਦੇਵ ੫, ੧੧, ੨:੧ (530) 
ਮਤਿਹੀਨੁ- 
“ਅਪਰਾਧੀ ਮਤਿਹੀਨੁ ਨਿਰਗੁਨੁ ਅਨਾਥੁ ਨੀਚੁ। (ਅਕਲ ਤੋ ਖਾਲੀ ਮੂਰਖ) 
-ਆਸਾ ੫, ਛੰਤ ੮, ੨੧ (458) 


(1) ਮਸਤੇ ਹੋਏ 
“ਮਤੀ ਮਰਣੁ ਵਿਸਾਰਿਆ ਖੁਸੀ ਕੀਤੀ ਦਿਨ ਚਾਰਿ। ” 
-ਸਿਰੀ ੧, ੫, ੧:੨ (15) 
“ਲਾਜ ਨ ਆਵੈ ਅਗਿਆਨ ਮਤੀ ਦੁਰਜਨ ਬਿਰਮਾਈਐ ਰਾਮ। ” 
-ਬਿਲਾ ੫. ਛੰਤ ੪, ੨:੪ (848) 
(2) ਬੁੱਧੀ, ਮਤ, ਸਮਝ 
“ਓਤੁ ਮਤੀ ਸਾਲਾਹਣਾ ਸਚੁ ਨਾਮੁ ਗੁਣਤਾਸੁ । 
-ਸਿਰੀ ੧, ੮, ੧:੩ (17) 
(3) ਸਲਾਹ, ਮਤ, ਸਿਖਿਆ 
“ਅਨ ਕਉ ਮਤੀ ਦੇ ਚਲਹਿ ਮਾਇਆ ਕਾ ਵਾਪਾਰੁ । ” 
-ਸਿਰੀ ੧, ਅਸ ੫, ੬:੨ (56) 





3406 


“ਧਿਰੁ ਨਾਮੁ ਭਗਤਿ ਦਿੜੰ ਮਤੀ ਗੁਰ ਵਾਕਿ ਸਬਦ ਰਤੰ। (ਸਿਖਿਆ) 

- ਗੂਜ ੧, ਅਸ ੫, ੩੨ (505) 
“ਸਖੀ ਬਤਾਵਹੁ ਮੁਝਹਿ ਮਤੀ ਰੀ। ” (ਸਲਾਹ) 

-ਸੂਹੀ ੫, ੧0, ੧":੨ (739) 

ਹੋਰ ਰੂਪ: 
ਮਾਤੀ- 
“ਰਾਜਾ ਜਨਮੇਜਾ ਦੇ ਮੱਤੀ ਬਰਜਿ ਬਿਆਸਿ ਪੜਾਇਆ। (ਮਤਾਂ, ਸਿਖਿਆਵਾਂ) 

-ਪੁਭਾ ੧, ਅਸ ੪, ੪:੧ (1344) 


(1) ਮਤੇ, ਮਤਾਂ 
“ਤੀਹ ਕਰਿ ਰਖੇ ਪੰਜ ਕਰਿ ਸਾਥੀ ਨਾਉ ਸੈਤਾਨੁ ਮਤੁ ਕਟਿ ਜਾਈ। ”? 
-ਸਿਰੀ ੧, ੨੭, ੪੯੧ (24) 
(2) ਮਸਤ 
“ਮਾਇਆ ਮੁਈ ਨ ਮਨੁ ਮੁਆ ਸਰੁ ਲਹਰੀ ਮੈ ਮਤੁ। ? 
-ਮਾਰੂ ੧, ੧0, ੧੧ (992) 


(1) ਮਨਤਵ, ਮਨੋਰਥ, ਉਦੇਸ਼ 
“ਅੰਤੁ ਨ ਜਾਪੈ ਕਿਆ ਮਨਿ ਮੰਤੁ। ” 
-ਜਪੁ ੧, ੨੪੧੪ (5) 
(2) ਮੰਤਰ, ਜਾਪ 
“ਗੁਰ ਸਬਦੀ ਆਰਾਧੀਐ ਜਪੀਐ ਨਿਰਮਲ ਮੰਤੁ । ? 
-ਮਾਝ ੪, ਦਿਨ ੩:੩ (137) 
(3) ਉਪਦੇਸ਼ 
“ਸੰਤੀ ਮੰਤੁ ਦੀਓ ਮੋਹਿ ਨਿਰਭਉ ਗੁਰ ਕਾ ਸਬਦੁ ਕਮਾਇਆ। ”? 
-ਗਉ ੫, ੧੨੫, ੩੨ (206) 
“ਸਤੁ ਸੰਤੋਖੁ ਦਇਆ ਧਰਮੁ ਸੁਚਿ ਸੰਤਨ ਤੇ ਇਹੁ ਮੰਤੁ ਲਈ । (ਸਲਾਹ, ਸਿਖਿਆ 
ਉਪਦੇਸੁ) 
-ਬਿਲਾ ੫, ੯੦, ੨:੧ (822) 
(1) ਮਤ, ਸਿਖਿਆ, ਉਪਦੇਸ਼ 
“ਸਹਜੇ ਸਮਾਈਐ ਗੋਵਿੰਦੁ ਪਾਈਐ ਦੇਹੁ ਸਖੀਏ ਮੋਹਿ ਮਤੇ। ” 
-ਬਿਲਾ ੫, ਛੰਤ ੧, ੧:੪ (845) 


ਹੋਰ ਰੂਪ: 
ਮਤੈ- 
“ਘਲੇ ਆਣੇ ਆਪਿ ਜਿਸੁ ਨਾਹੀ ਦੂਜਾ ਮੰਤੈ ਕੋਇ। (ਸਲਾਹ ਦੇਣਾ) 
-ਸੂਹੀ ੧, ੫, ੪:੧ (729) 


(2) ਮਸਤ/ ਮਗਨ ਹੋਇਆ 
“ਅੰਤਰਿ ਪਿਆਰੁ ਭਗਤੀ ਰਾਤਾ ਸਹਜਿ ਮਤੇ ਬਣਿ ਆਈ ਹੇ। ” 
-ਮਾਰੂ ੩, ਸੋਲਾ ੧, ੬:੩ (1044) 





3407 


“ਮਾਨੁ ਤਿਆਗਿ ਕਰਿ ਭਗਤਿ ਠਗਉਰੀ ਮੋਹਹ ਸਾਧੂ ਮੰਤੈ । 
-ਗਉ ੫. ਛੰਤ ੪, ੧:੨ (249) 


(ਸੰ.) (1) ਵਿਸ਼ੇਸ਼ ਸਿੱਧੀ ਪ੍ਰਾ ਪਤ ਕਰਨ ਲਹੀ ਜਪੇ ਜਾਣ ਵਾਲਾ ਸ਼ਬਦ ਅਥਵਾ ਵਾਕੰਸ਼ 
“ਅਉਖਧ ਮੰਤ੍ਰ ਮੂਲੁ ਮਨ ਏਕੈ ਜੇ ਕਰਿ ਦ੍ਰਿੜੁ ਚਿਤੁ ਕੀਜੈ ਰੇ। ” 
-ਗਉ ੧, ੧੬, ੧੧ (156) 
“ਅਉਖਧ ਮੰਤ੍ਰ ਤੰਤ ਸਭਿ ਛਾਰਿ। ? 
-ਗਉ ੫, ੧੪੯, ੩:੧ (196) 


-ਗਾਥਾ ੫, ੧੬੧ (1361) 
(2) ਉਪਦੇਸ਼, ਸਿਖਿਆ 
“ਕਹੁ ਨਾਨਕ ਗੁਰ ਮੰਤ ਚਿਤਾਰਿ। ” 
-ਗਉ ੫, ੧0੧, ੪:੧ (186) 
“ਪੂਰਾ ਗੁਰੁ ਅਖ਼੍ਓ ਜਾ ਕਾ ਮੰਤ੍ਰ । (ਉਪਦੇਸ਼, ਗਿਆਨ) 
-ਗਉ ੫. ਸੁਖ ੧੮, ੪:੭ (287) 


ਹੋਰ ਰੂਪ: 
ਮੰਤੂੰ- 
“ਮੰਤ੍ਰੰ ਰਾਮ ਰਾਮ ਨਾਮ ਧ੍ਾਨੰ ਸਰਬਤ੍ਹ ਪੂਰਨਹ। ” 


-ਸਸ ੫, ੪0੧ (1357) 
ਮੰਤੁ, ਸਿਖਿਆ, ਉਪਦੇਸ਼ 
“ਸਿਮਰਤਬ੍ਰ ਰਿਦੈ ਗੁਰ ਮੰਤ੍ੁਣਹ । ” 
-ਗਾਥਾ ੫, ੧੪੨ (1361) 
ਮੰਤੁ, ਸਿਖਿਆ, ਉਪਦੇਸ਼ 


“ਗੁਰ ਮੰਤ੍ੂੜਾ ਚਿਤਾਰਿ ਨਾਨਕ ਦੁਖੁ ਨ ਥੀਵਈ। ” 
-ਗੂਜ ੫, ਵਾਰ ੧੩ਸ, ੫, ੨:੨ (521) 


“ਜਾ ਕੈ ਮੰਤ੍ਰਿ੍‌ ਹਰਿ ਹਰਿ ਮਨਿ ਵਸੈ। ” 
-ਗੋੱਡ ੫, ੬, ੨੧ (863) 
“ਜੋਤਿ ਮੰਤ੍ਰਿ ਮਨਿ ਅਸਥਿਰੁ ਕਰੈ। ”” 
-ਭੈਰ ਕਬ, ਅਸ ੧, ੮:੨ (1162) 
(2) ਵਿਸ਼ੇਸ਼ ਸਿੱਧੀ ਦੀ ਪ੍ਰਾਪਤੀ ਲਈ ਜਪੇ ਜਾਣ ਵਾਲਾ ਸ਼ਬਦ ਅਥਵਾ ਵਾਕੰਸ਼ 
“ਵੇਮਾਰਗਿ ਮੂਸੈ ਮੰਤ੍ਰਿ੍‌ ਮਸਾਣਿ। ” 
-ਰਾਮ ੧, ਸਿਗੋ ੨੬:੪ (941) 
““ਬਿਸੀਅਰੁ ਮੰਤ੍ਰਿ ਵਿਸਾਹੀਐ ਬਹੁ ਦੂਧੁ ਪੀਆਇਆ। ” (ਮੰਤਰ ਨਾਲ) 
-ਸਾਰ ੪, ਵਾਰ ੧੬:੨ (1244) 
(3) ਸਲਾਹ ਮਸ਼ਵਰੇ ਵਿਚ 





3408 


“ਆਪੁਨੋ ਭਾਵਨੁ ਕਰਿ ਮੰਤ੍ਰਿ ਨ ਦੂਸਰੋ ਧਰਿ ਓਪਤਿ ਪਰਲੌ ਏਕੈ ਨਿਮਖ ਤੁ ਘਰਿ। ” 
-ਸਮੁ ੫, ੨੨ (1385) 


(1) ਮਾਂਦੀ, ਸਿਆਣਾ, ਮੰਤਰਾਂ ਦੇ ਜਾਣਨ ਵਾਲਾ 
“ਮੰਤੀ ਹੋਇ ਅਠੁਹਿਆ ਨਾਗੀ ਲਗੈ ਜਾਇ। ” 
੍‌੍ -ਮਾਝ ੧, ਵਾਰ ੨੨ਸ, ੨, ੧੧ (148) 
(2) ਵਜ਼ੀਰ, ਸਲਾਹਕਾਰ 
“ਤੂਹੈ ਮੰਤ੍ਰੀ ਸੁਨਹਿ ਪ੍ਰਭ ਤੂਹੈ ਸਭੁ ਕਿਛੁ ਕਰਣੈਹਾਰਾ। ” 
-ਸੋਰ ੫, ੬੩, ੨:੧ (625) 


“ਮੈ ਅਉਖਧੁ ਮੰਤ੍ਰ ਦੀਜੈ ਗੁਰ ਪੁਰੇ ਮੈ ਹਰਿ ਹਰਿ ਨਾਮਿ ਉਧਰੀਐ। ” 
੍‌੍ -ਮਾਝ ੪, ੩, ੩:੩ (95) 
“ਕਹੁ ਨਾਨਕ ਗੁਰਿ ਮੰਤੁ ਦਰਿੜਾਇਆ। ” (ਮਤ,ਸਿਖਿਆ) 
-ਗਉ ੫, ੧੧੧, ੪:੧ (188) 
“ਤੁਰਕ ਮੰਤੂ ਕਨਿ ਰਿਦੈ ਸਮਾਹਿ। (ਭਾਵ ਕਲਮਾ) 
-ਰਾਮ ੩. ਵਾਰ ੧੧ਸ, ੧, ੧:੧੧ (951) 
(2) ਵਿਸ਼ੇਸ਼ ਸਿਧੀ ਪ੍ਰਾਪਤ ਕਰਨ ਲਈ ਜਪੇ ਜਾਣ ਵਾਲਾ ਵਾਕੰਸ ਅਥਵਾ ਸ਼ਬਦ 
“ਸੰਤ ਤੰਤਰ ਅਉਖਧੁ ਪੁਨਹਚਾਰ। ” 
-ਗਉ ੫, ੬੬, ੨:੧ (184) 
“ਹਰਿ ਕਾ ਨਾਮੁ ਦੀਓ ਗੁਰਿ ਮੰਤ । ” 
-ਗਉਂ ੫, ੧੨੨, ੨:੧ (190) 
(3) ਉਦੇਸ਼, ਗੁਝਾ ਭਾਣਾ 
“ਹਰਨ ਭਰਨ ਜਾ ਕਾ ਨੇਤ ਫੋਰੁ। ? 
“ਤਿਸ ਕਾ ਮੰਤੂ ਨ ਜਾਨੈ ਹੋਰੁ । ” 
-ਗਉ ੫ ਸੁਖ ੧੬, ੨੩੧; ੪ (284) 
(4) ਸਲਾਹ 
“ਦੁਸਟ ਸਭਾ ਮਹਿ ਮੰਤੁ ਪਕਾਇਆ। ”? 
-ਭੈਰ ੩, ੨0, ੩:੩ (1133) 


“ਗਾਥਾ ਗੁੰਫ ਗੋਪਾਲ ਕਥੰ ਮਥੰ ਮਾਨ ਮਰਦਨਹ। ” 
-ਗਾਥਾ ੫, ੬:੧ (1360) 


“ਮਹਾ ਬੀਚਾਰ ਪੰਚ ਦੂਤਹ ਮੰਥ। (ਭਾਵ ਮਾਰ ਦਿੰਦਾ ਹੈ) 
-ਗੋਂਡ ੫, ੧੭, ੧:੪ (867) 


“ਸੋ ਹਰਿ ਹਰਿ ਨਾਮੁ ਧਿਆਵੈ ਹਰਿ ਜਨੁ ਜਿਸੁ ਬਡਭਾਗ ਮਥਈ।” 
-ਕਲਿ ੪, ੪, ੧:੧ (1320) 





3409 


“ਨਾਨਕ ਜਿਉ ਮਥਨਿ ਮਧਾਣੀਆ ਤਿਉ ਮਥੇ ਧੁਮਰਾਇ। ”” 
-ਸਲੋ ੫, ੯੨ (1425) 


“ਹਰਿ ਜੇਠੁ ਰੰਗੀਲਾ ਤਿਸੁ ਧਣੀ ਜਿਸ ਕੈ ਭਾਗੁ ਮਥੰਨਿ। ” 
-ਮਾਝ ੫, ਬਾਰਾ ੪:੯ (134) 


“ਕੇਸੀ ਕੰਸ ਮਥੰਨੁ ਜਿਨਿ ਕੀਆ। ? 
-ਗੋਂਡ ਨਾਮ, ੫, ੪:੧ (874) 


-ਗਉ ੫. ਸੁਖ ੧੪, ੨:੧0 (281) 
“ਪੂਰੇ ਤੇ ਪਰਧਾਨ ਨਿਵਾਵਹਿ ਪ੍ਰਭ ਮਥਾ। (ਭਾਵ ਸਿਰ) 
-ਜੈਤ ੫, ਵਾਰ ੧੪੨੨ (709) 


“ਜੋ ਬੈਠੇ ਸੇ ਫਾਥਿਆ ਉਬਰੇ ਭਾਗ ਮਥਾਇ। ” 
-ਮਾਰੂ ੫, ਵਾਰ ੯ਸ, ੫, ੨੭੨ (1097) 
ਮਥਾਇਣਾ---- ਮੱਥੇ ਤੇ 
“ਜਿਸ ਨੋ ਲਾਇ ਲਏ ਸੋ ਸੇਵਕੁ ਜਿਸੁ ਵਡਭਾਗ ਮਥਾਇਣਾ। ”” 
-ਮਾਰੂ ੫, ਸੋਲਾ ੭, ੯:੩ (1078) 


-ਮਾਰੂ ੫. ਵਾਰ ੬ਸ, ੫, ੧:੨ (1096) 


“ਆਪੇ ਸਤਿਗੁਰੁ ਸਮੁੰਦੁ ਮਥਾਹਾ। ”” 
-ਜੈਤ ੪, ੧0, ੨੨ (699) 


“ਜਿਨਾ ਭਾਗ ਮਥਾਹਿ ਸੇ ਨਾਨਕ ਹਰਿ ਰੰਗੁ ਮਾਣਦੋ । ” 
-ਸਿਰੀ ੫, ਛੰਤ ੩, ੫੩:੨ (81) 


“ਲਾਲਨੁ ਤੈ ਪਾਇਆ ਆਪੁ ਗਵਾਇਆ ਜੈ ਧਨ ਭਾਗ ਮਥਾਣੇ । ? 
-ਜੈਤ ੫. ਛੰਤ ੧, ੩:੩ (704) 


-ਮਾਰੂ ੫, ੧੭, ੩੬ (1004) 





3410 


ਮਥਾਨਾ-ਮੱਥੇ ਤੇ 
“ਢਚਾਖਿ ਅਘਾਣੇ ਸਾਰਿਗ ਪਾਣੇ ਜਿਨ ਕੈ ਭਾਗ ਮਥਾਨਾ। ” 
-ਰਾਮ ੫, ਛੰਤ ੧, ੩:੪ (924) 


ਮਥਾਨਾਨਾ ---- ਮੱਥੇ ਤੇ 
“ਤਿਹ ਬਡ ਭਾਗ ਬਸਿਓ ਮਨਿ ਜਾ ਕੈ ਕਰਮ ਪ੍ਰਧਾਨ ਮਥਾਨਾਨਾ। ” 
-ਗਉ ਕਬ, ੭੪, ੩:੨ (339) 


-ਆਸਾ ੫, ੧੫੮, ੨੧੧ (409) 


-ਕਾਨ ੪, ੯, ੧”:੪ (1297) 


“ਕਹੁ ਨਾਨਕ ਤਿਸੁ ਭਇਓ ਪਰਾਪਤਿ ਜਾ ਕੈ ਲੇਖੁ ਮਥਾਮਾ। ”? 
-ਸਾਰ ੫, ੧੧, ੪:੨ (1206) 


ਮਥਾਰੀਐ ---- ਮਥੇ ਉਪਰ 
“ਪ੍ਰਭ ਜੀਉ ਤੁਧੁ ਧਿਆਏ ਸੋਇ ਜਿਸੁ ਭਾਗੁ ਮਥਾਰੀਐ। ” 
-ਗੂਜ ੫, ਵਾਰ ੧:੭ (518) 


(1) ਮਥੇ ਉਤੇ 
“ਗੁਰ ਤੇ ਮਹਲੁ ਪਰਾਪਤੇ ਜਿਸੁ ਲਿਖਿਆ ਹੋਵੈ ਮਥਿ। ? 
-ਸਿਰੀ ੫, ੭੬, ੧:੩ (44) 

(2) ਰਿੜਕ ਕੇ 
“ਗੁਰ ਸਬਦੀ ਮਥਿ ਅੰਮ੍ਰਿਤੁ ਪੀਉ। ” 

-ਗਉ ੧, ਅਸ ੧੨, ੭:੨ (226) 
“ਕਾਸਟ ਮਹਿ ਜਿਉ ਹੈ ਬੈਸੰਤਰੁ ਮਥਿ ਸੰਜਮਿ ਕਾਢਿ ਕਢੀਜੈ। (ਭਾਵ ਨਿਰਨਾ 
ਕਰਕੇ) 

-ਕਲਿ ੪, ਅਸ ੧, ੧੧ (1323) 
ਹੋਰ ਰੂਪ: 


ਮਥਿਆ- 
“ਰਤਨ ਉਪਾਇ ਧਰੇ ਖੀਰੁ ਮਥਿਆ ਹੋਰਿ ਭਖਲਾਏ ਜਿ ਅਸੀ ਕੀਆ। ”” 
(ਰਿੜਕਿਆ) 


-ਆਸਾਂ ੧, 2, ੪੧੧ (350) 
(3) ਵੱਟ ਕੇ 
““ਖਿੰਥਾ ਗਿਆਨ ਧਿਆਨ ਕਰਿ ਸੂਈ ਸਬਦੁ _ਤਾਗਾ ਮਥਿ ਘਾਲੈ। ” (ਭਾਵ 
ਵਿਚਾਰਨੇ) 





3411 


-ਆਸਾ ਕਬ, 2, ੨੧੧ (477) 
(1) ਰਿੜਕਿਆ, ਵੇਖੋ “ਮਥਿ? (2) 
ਹੋਰ ਰੂਪ: 
ਮਥੀਐ- 
“ਜਲੁ ਮਥੀਆ ਜਲੁ ਦੇਖੀਐ ਭਾਈ ਇਹੁ ਜਗੁ ਏਹਾ ਵਥੁ । ” 

-ਸੋਰ ੧, ਅਸ ੨, ੫:੨ (635) 
(2) ਤੋੜਿਆ, ਖਤਮ ਕੀਤਾ 
“ਦੁਰਜੋਧਨ ਕਾ ਮਥਿਆ ਮਾਨੁ। ”? 

-ਭੈਰ ਕਬ, ਅਸ ੨, ੭:੪ (1163) 


(1) ਹਿੰਦੂਆਂ ਦੇ ਸਤ ਪਵਿਤਰ ਸਥਾਨਾਂ ਵਿਚੋ ਇਕ ਜਮਨਾ ਕਿਨਾਰੇ ਵਸਿਆ ਇਕ 
ਸ਼ਹਿਰ ਜਿਥੇ ਕ੍ਰਿਸ਼ਨ ਜੀ ਦਾ ਜਨਮ ਹੋਇਆ ਸੀ 
“ਤਟ ਤੀਰਥ ਦੇਵ ਦੇਵਾਲਿਆ ਕੇਦਾਰੁ ਮਥੁਰਾ ਕਾਸੀ। ” 
-ਮਾਰੂ ੫, ਵਾਰ ੧੮:੧ (1100) 
(2) ਇਕ ਭੱਟ ਜਿਸ ਦੇ ਸਵਯੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਹਨ। 
“ਮਥੁਰਾ ਭਨਿ ਭਾਗ ਭਲੇ ਉਨ ਕੇ ਮਨ ਇਛਤ ਹੀ ਫਲ ਪਾਵਨ ਹੈ। ”” 
-ਸਵ ੪, ਮਥੁ ੩:੩ (1404) 


(1) ਮਸਤਕ 
“ਸਤਗੁਰ ਤੇ ਜੋ ਮੁਹ ਫੇਰਹਿ ਮਥੇ ਤਿਨ ਕਾਲੇ। ”” 
-ਸਿਰੀ ੩, ੪੨, ੩:੧ (30) 
ਹੋਰ ਰੂਪ: 
ਮਥੈ- 
“ਜੇਹਾ ਬੀਜੈ ਸੋ ਲੁਣੈ ਮੰਥੈ ਜੋ ਲਿਖਿਆਸੁ। (ਮਥੇ ਉਪਰ ਭਾਵ ਭਾਗਾਂ ਵਿਚ) 
-ਮਾਝ ੫. ਬਾਰ ੫:੪ (134) 
“ਗੁਝੜਾ ਲਧਮੁ ਲਾਲੁ ਮੰਥੈ ਹੀ ਪਰਗਟੁ ਥਿਆ। (ਭਾਗ ਧੁਰੋ ਹੀ ਮਥੇ ਤੋ ਹੀ) 
-ਮਾਰੂ ੫. ਵਾਰ ੭ਸ, ੫, ੩:੧ (1096) 
(2) ਰਿੜਕਦਾ ਹੈ 
“ਨਾਨਕ ਜਿਉ ਮਥਨਿ ਮਾਧਾਣੀਆ ਤਿਉ ਮਥੇ ਧਰਮ ਰਾਇ। ” 
-ਸਲੋ ੫, ੯੨ (1425) 
ਹੋਰ ਰੂਪ: 
ਮਥੈ- 
“ਜਲੁ ਬਿਲੋਵੈ ਜਲੁ ਮਥੇ ਤਤੁ ਲੋੜੈ ਅੰਧੁ ਅਗਿਆਨਾ। ”? 
-ਮਾਰੂ ੧, ਅਸ ੧, ੩:੧ (1009) 
ਮਥੇ ਤੇ 
“ਨਾਨਕ ਗੁਰਮੁਖਿ ਸੋ ਬੁਝੈ ਜਾ ਕੈ ਭਾਗ ਮਥੋਰ । ? 
-ਗਉ ੫. ਬਾਅ ੬ਸ:੨ (251) 


ਹੋਰ ਰੂਪ: 





3412 


ਮਥੋਰਾ- 
“ਜਿਤੁ ਗ੍ਰਿਹਿ ਗੁਨ ਗਾਵਤੇ ਹਰਿ ਕੇ ਗੁਨ ਗਾਵਤੇ ਰਾਮ ਗੁਨ ਗਾਵਤੇ ਤਿਤੁ ਗ੍ਰਿਹਿ ਵਾਜੇ 
ਪੰਚ ਸਬਦ ਵਡ ਭਾਗ ਮਥੋਰਾ। ? (ਮਥੇ ਤੇ) 
-ਸਾਰ ੪, ੯, ੧:੧ (1201) 
ਮਥੋਰੀ- 
“ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ਸੇ ਸੇਵਕ ਜਿਨ ਭਾਗ ਮਥੋਰੀ। ” (ਮਥੇ ਤੇ) 
-ਗਉ ੫, ੧੩੪”, ੧:੨ (208) 


(1) ਮਾਨ, ਅਹੰਕਾਰ 
““ਮਿਰਤਨ ਪਿੰਡਿ ਪਦ ਮਦ ਨਾ ਅਹਿਨਿਸਿ ਏਕੁ ਅਗਿਆਨ ਸੁ ਨਾਗਾ। ”” 
-ਸਿਰੀ ਬੇਣੀ, ੧, ੧:੨ (93) 
“ਕਾਮ ਕ੍ਰੋਧ ਮਦ ਲੋਭ ਮੋਹ ਦੁਸਟ ਬਾਸਨਾ ਨਿਵਾਰਿ। ” 
-ਗੂਜ ੫, ਵਾਰ ੧੮ਸ, ੫, ੧:੧ (523) 
(2) ਨਸ਼ਾ 
“ਅਹੰਬੁਧਿ ਮਾਇਆ ਮਦ ਮਾਤੇ । (ਨਸ਼ੇ) 
-ਗਉ ੫. ਬਾਅ ੧੧:੨ (252) 
“ਕਮਲਾ ਭੂਮ ਭੀਤਿ ਕਮਲਾ ਭੂਮ ਭੀਤਿ ਹੇ ਤੀਖਣ ਮਦ ਬਿਪਰੀਤਿ ਹੇ ਅਵਧ 
ਅਕਾਰਥ ਜਾਤ। ” 
-ਆਸਾ ੫. ਛੰਤ ੧੪, ੧:੧ (461) 


-ਸਸ ੫, ੪੨੪੨ (1357) 


“ਪਤਿਤ ਪਾਵਨੁ ਨਾਮੁ ਨਰ ਹਰਿ ਮੰਦ ਭਾਗੀਆਂ ਨਹੀਂ ਭਾਇਓ। ”(ਭਾਵ ਭੈੜੇ) 
-ਮਾਲੀ ੪, ੩, ੩:੧ (985) 
(2) ਭੈੜਾ, ਚੰਦਰਾ 
“ਚਰਨ ਕਮਲ ਰਿਦੈ ਧਾਰਿ। ” 
“ਉਤਰਿਆ ਦੁਖੁ ਮੰਦ। ? 
-ਕਾਨ ੫, ੩੨, ੧:੧੧ ੨ (1304) 
ਨਾਲ, ਨਲਕੀ 


੭ 
“ਮੁਦਾਂ ਮਦਕ ਸਹਜ ਧੁਨਿ ਲਾਗੀ ਸੁਖ ਮਨ ਪੋਚਨਹਾਰੀ ਰੇ। ” 
-ਰਾਮ ਕਬ, ੧, ੨:੨ (969) 


“ਕਹੈ ਕਬੀਰ ਮਦਨ ਕੇ ਮਾਤੇ ਹਿਰਦੈ ਦੇਖੁ ਬੀਚਾਰੀ । ? 

-ਗਉ ਕਬ, ੫੮, ੪:੧ (336) 
“ਇਸੁ ਤਨ ਮਨ ਮਧੇ ਮਦਨ ਚੋਰ।  (ਕਾਮਦੇਵ ਵਰਗੇ) 

-ਬਸੰ ਕਬ, ੫. ੧:੧ (1194) 
(2) ਅਨੰਦ, ਮਗਨਤਾ ਦੇਣ ਵਾਲਾ, ਮਸਤ ਕਰਨ ਵਾਲਾ 





3413 


“ਉਨਮਦ ਚਢਾ ਮਦਨ ਰਸ ਚਾਖਿਆ ਤ੍ਿਿਵਨ ਭਇਆ ਉਜਿਆਰਾ। ” 
-ਰਾਮ ਕਬ, ੨, ੧":੨ (969) 


(3) ਆ ਕਰਸ਼ਕ, ਮੋਹ ਲੈਣ ਵਾਲੀ 
“ਮਦਨ ਮੂਰਤਿ ਭੈ ਤਾਰਿ ਗੋਬਿੰਦੇ। ” 


-ਧਨਾ ਸੈਣ, ੧, ੪:੧ (695) 


ਮੰਦਭਾਗੀ ---- (1) ਭੈੜੇ ਭਾਗਾਂ ਸਦਕਾ 
“ਮੰਦਭਾਗੀ ਤੇਰੋ ਦਰਸਨੁ ਨਾਹਿ। ” 
-ਗਉ ਕਬ, ੨, ੩:੨ (323) 
(2) ਭੈੜੇ ਭਾਗਾਂ ਵਾਲੇ 
“ਓਇ ਫਿਰਿ ਜੋਨਿ ਭਵਾਈਅਹਿ ਮੰਦਭਾਗੀ ਮੂੜ ਅਕਰਮਾ। ” 
-ਬਿਲਾ ੪, ੨, ੩੨ (799) 


ਮਦਮਾਵਤ---- ਮਤਵਾਲਾ, ਮਸਤ 
“ਸਿਮਰਨੁ ਨਹੀ ਆਵਤ ਫਿਰਤ ਮਦਮਾਵਤ ਬਿਖਿਆ ਰਾਤਾ ਸੁਆਨ ਜੈਸੇ। ” 
-ਬਿਲਾ ੫, ੧੨੫, ੧:੧ (829) 


(1) ਨਿਵਾਸ ਸਥਾਨ, ਘਰ, ਰਾਜ ਭਵਨ ਜਿਸ ਵਿਚ ਅਨੰਦ ਕੀਤਾ ਜਾਂਦਾ ਹੈ, ਮਹਲ 
“ਮੋਤੀ ਤ ਮੰਦਰ ਉਸਰਹਿ ਰਤਨੀ ਤ ਹੋਹਿ ਜੜਾਉ। ” 
-ਸਿਰੀ ੧, ੧, ੧੧ (14) 
“ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ। ? 
-ਸਿਰੀ ੧, ੪, ੨੨ (15) 
“ਗ੍ਰਹਿ ਮੰਦਰ ਸੰਧੈ ਜੋ ਦੀਸੈ ਜਿਉ ਤਰਵਰ ਕੀ ਛਾਏ । (ਮਹਲ) 
-ਗਉ ੫, ੧੫੨”; ੧੨ (272) 
“ਜਿਉ ਮੰਦਰ ਕਉ ਥਾਮੈ ਥੰਮਨੁ । (ਮਕਾਨ) 
-ਗਉ ੫. ਸੁਖ ੧੫, ੩:੧ (282) 
ਹੋਰ ਰੂਪ: 
ਮੰਦਰਿ- 
“ਮੰਦਰਿ ਘਰਿ ਆਨੰਦੁ ਹਰਿ ਹਰਿ ਜਸੁ ਮਨਿ ਭਾਵੈ । (ਮਹਲ) 
-ਗਉ ੪, ੪੬, ੨:੧ (166) 
“ਮੰਦਰਿ ਮੇਰੈ ਸਬਦਿ ਉਜਾਰਾ। (ਭਾਵ ਹਿਰਦੇ ਵਿਚ) 
-ਆਸਾ ੫. ੫੩, ੩੧੯੧ (384) 
“ਅੰਦਰਿ ਚਰਿ ਕੈ ਪੰਥੁ ਨਿਹਾਰਉ ਨੈਨ ਨੀਰਿ ਭਰਿ ਆਇਓ। (ਭਾਵ ਕੋਠੇ ਉਪਰ/ 
ਛਤ ਤੇ ਚੜ੍ਹ ਕੇ) 
-ਸੋਰ ੫, ੬੧, ੨੨ (624) 
“ਬਿਨਸਿਓ ਅੰਧਕਾਰ ਤਿਹ ਮੰਦਰਿ ਰਤਨ ਕੋਠੜੀ ਖੁਲੀ ਅਨੂਪਾ। ” (ਸਰੀਰ ਰੂਪੀ 
ਮੰਦਰ) 
-ਬਿਲਾ ੫, ੮੭, ੧":੨ (821) 


-ਗਉ ਕਬ, ੪੪, ੫:੨ (332) 





3414 


(3) ਦੇਵ ਸਥਾਨ ਉਹ ਸਥਾਨ ਜਿਥੇ ਦੇਵਤੇ ਦੀ ਮੂਰਤੀ ਸਥਾਪਤ ਕਰਕੇ ਪੂਜਾ ਕੀਤੀ 
ਜਾਵੇ 
“ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ। ”? 

-ਆਸਾ ੧, ਅਸ ੧੨, ੪੨੨ (418) 


ਮੰਦਰੀਆ ---- ਪਖਾਵਜ, ਢੋਲਕ 
“ਮੇਰਾ ਮਨੁ ਮੰਦਰੀਆ ਨ ਬਜਾਂਵੈ । ” 
-ਆਸਾ ਕਬ, ੨੮, ੧":੨ (483) 


-ਸਿਰੀ ੧, ਅਸ ੨, ੫:੨ (54) 
“ਕਬੀਰ ਐਸਾ ਕੋ ਨਹੀ ਮੰਦਰੁ ਦੇਇ ਜਰਾਇ। (ਭਾਵ ਸਰੀਰ ਦੀ ਅਪਣਤ) 
-ਸਲੋ ਕਬ, ੮੩੧੧ (1368) 
(2) ਖੂਜਾ ਸਥਾਨ 
“ਸੋ ਸਚੁ ਮੰਦਰੁ ਜਿਤੁ ਸਚੁ ਧਿਆਈਐ। ” 
-ਮਾਝ ੫, ੪੪, ੧੧੧ (107) 
(3) ਮ੍ਰਿਦੰਗ, ਮੰਦਲ, ਢੋਲ 
“ਬਜਾਵਨਹਾਰੋ ਕਹਾ ਗਇਓ ਜਿਨਿ ਇਹੁ ਮੰਦਰੁ ਕੀਨਾ। ” 
-ਆਸਾ ਕਬ, ੧੮, ੨੯੧ (480) 


-ਸੂਹੀ ੫, ੫, ੨੩ (737) 


੧੧੨ (478) 


-ਗਉ ੫. ਅਸ ੧, ੨:੧ (235) 
“ਸਾਧ ਕੈ ਸੰਗਿ ਨਾਹੀ ਕੋ ਮੰਦਾ। (ਭਾਵ ਨੀਚ) 

-ਗਉ ੫. ਸੁਖ ੭, ੩:੫ (271) 
(2) ਨੀਚ, ਬੁਰਾ 
“ਮੰਦਾ ਕਿਸੈ ਨ ਆਖਿ ਝਗੜਾ ਪਾਵਣਾ। ”” 

-ਵਡ ੧, ਛੰਤ ੧, ੩:੨ (566) 
(3) ਬੁਰਾਈ, ਭੈੜਾ ਪਨ 
“ਓਇ ਸੇਵਨਿ ਸੰਮ੍ਥਿ ਆਪਣਾ ਬਿਨਸੈ ਸਭੁ ਮੰਦਾ। ” 

-ਗਉ ੫. ਵਾਰ ੫:੨ (319) 


“ਕਿਉ ਮਰੈ ਮੰਦਾ ਕਿਉ ਜੀਵੈ ਜੁਗਤਿ। ” 


-ਰਾਮ ੩, ਵਾਰ ੧੨ਸ, ੧, ੭:੧ (953) 





3415 


(1) ਨਸ਼ੇ ਵਿਚ 
“ਕਾਮ ਕ੍ਰੋਧ ਮਦਿ ਬਿਆਪਿਆ ਫਿਰਿ ਫਿਰਿ ਜੋਨੀ ਪਾਇ। ”?” 
-ਸਿਰੀ ੫, ੯੧, ੨:੩ (50) 
(2) ਸ਼ਰਾਬ 
“ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ। ”” 
-ਬਿਹਾ ੪, ਵਾਰ ੧੨ਸ, ਮਰ, ੨:੩ (553) 


ਘਰ,ਨਿਵਾਸ ਸਥਾਨ 
“ਸਿਖ ਮਤਿ ਸਭ ਬੁਧਿ ਤੁਮਾਰੀ ਮੰਦਰਿ ਛਾਵਾ ਤੇਰੇ । ”” 
-ਬਿਲਾ ੧, ੨, ੩੧ (795) 


ਨਸ਼ਾ 
-ਸਸ ੫, ੫੮:੨ (1359) 
ਮੰਦਰ, ਘਰ 
“ਬਿਨੁ ਹੀ ਥਾਭਹ ਮੰਦਿਰੁ ਥੰਭੈ । ”” 
-ਗਉ ਕਬ, ਬਾਅ ੨੩੪੪ (341) 
ਮਾੜੀ, ਭੈੜੀ 
“ਆਗੈ ਪਾਛੈ ਮੰਦੀ ਸੋਇ। ”? 
-ਗਉ ੫, ੧੬੭, ੩:੨ (199) 
“ਨਾਨਕ ਨਾਇ ਵਿਸਾਰੀਐ ਸਭ ਮੰਦੀ ਰੁਤੇ । ” 
-ਗਉ ੫. ਵਾਰ ੧੨:੫ (321) 


ਪੈਰਾਂ ਦੇ ਘੁੰਗਰੂ, ਝਾਂਜਰਾ 
“ਤਾਲ ਮਦੀਰੇ ਘਟ ਕੇ ਘਾਟ । ” 


-ਆਸਾ ੧, ੪, ੧:੧ (349) 


(1)ਸ਼ਰਾਬ 
“ਸੰਨੀ ਦੇਨਿ੍‌ ਵਿਖੰਮ ਥਾਇ ਮਿਠਾ ਮਦੁ ਮਾਣੀ। ” 
-ਗਉ ੪, ਵਾਰ ੨੭:੩ (315) 
(2) ਨਸ਼ਾ 
“ਮਾਇਆ ਕੋ ਮਦੁ ਕਹਾ ਕਰਤੁ ਹੈ ਸੰਗਿ ਨ ਕਾਹੂ ਜਾਈ। ”” 
੍‌੍ -ਰਾਮ ੯, ੩, ੩:੧ (902) 
(1) ਭੈੜਾ ਮਨੁੱਖ 
“ਸੁਣਿਐ ਮੁਖਿ ਸਾਲਾਹਣ ਮੰਦੁ । ” 
-ਜਪੁ ੧, ੯੧੨ (2) 
(2) ਭੈੜੀ ਸਲਾਹ, ਵਿਕਾਰ ਦੀ ਚਿਤਾਵਨੀ 
“ਇਸਤ੍ਰੀ ਪੁਰਖੈ ਅਤਿ ਨੇਹੁ ਬਹਿ ਮੰਦੁ ਪਕਾਇਆ। ”? 
-ਸਾਰ ੪, ਵਾਰ ੩੩੧ (1250) 


ਭੈੜੇ 





3416 


“ਓਇ ਵਿਚਾਰੇ ਕਿਆ ਕਰਹਿ ਜਾ ਭਾਗ ਧੁਰਿ ਮੰਦੇ । ” 
-ਗਉ ੪, ਵਾਰ ੧੨:੬ (306) 


“ਓਇ ਮਨਮੁਖ ਮੂੜ ਅਗਿਆਨੀ ਕਰੀ ਅਹਿ ਤਿਨ ਮਸਤਕਿ ਭਾਗੁ ਮੰਦੇਰਾ। ” 
-ਟੋੱਡੀ ੪, ੧, ੩:੨ (711) 
(1) ਭੈੜੀ ਥਾਂ, ਭੈੜੇ ਪਾਸੇ 
“ਓਨੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤਿ੍‌ ਧਰਮੁ ਕਮਾਇਆ। ”? 
-ਆਸਾ ੧, ਵਾਰ ੭੧੨ (467) 
(2) ਭੈੜੇ ਨੂੰ 
“ਚੰਗੇ ਚੰਗਾ ਕਰਿ ਮੰਨੇ ਮੰਦੈ ਮੰਦਾ ਹੋਇ। ” 
-ਆਸਾ ੧, ਵਾਰ ੨੧ਸ, ੨, ੧:੩ (474) 
(3) ਭੈੜੇ ਕੰਮ ਵਿਚ 
“ਚੰਗੇ ਮੰਦੈ ਆਪਿ ਲਾਇਅਨੁ ਸੋ ਕਰਨਿ ਜਿ ਆਪਿ ਕਰਾਏ ਕਰਤਾਰੁ । ” 
-ਰਾਮ ੩, ਵਾਰ ੮ਸ, ੩, ੨੧0 (950) 


“ਗਰਬੰਤਿ ਨਾਰੀ ਮਦੋਨ ਮਤੰ। ” 
-ਸਸ ੫, ੬੩੧ (1359) 
ਮਧਸੂਦਨ ---- ਮਧੁ ਦੈੱਤ ਨੂੰ ਮਾਰਨ ਵਾਲਾ, ਵਿਸ਼ਨੂੰ ਭਾਵ ਪ੍ਰਭੂ 


“ਕ੍ਰਿਪਾ ਕਰਹੁ ਮਧਸੂਦਨ ਮਾਧਉ ਮੈ ਖਿਨੁ ਖਿਨੁ ਸਾਧੂ ਚਰਣ ਪਖਈਆ। ” 
-ਬਿਲਾ ੪, ੭, ੧":੨ (835) 


“ਤਤ ਸਮਦਰਸੀ ਸੰਤਹੁ ਕੋਈ ਕੋਟਿ ਮੰਧਾਹੀ। ? 
-ਸਿਰੀ ੫, ੯੬, ੨੨ (51) 


“ਜਿਨਿ ਸਮੁੰਦੁ ਵਿਰੋਲਿਆ ਕਰਿ ਮੇਰੁ ਮਧਾਣੁ। ? 
-ਰਾਮ ਬਸ, ਵਾਰ ੬:੪ (968) 


“ਸਭ ਹੀ ਮਧਿ ਸਭਹਿ ਤੇ ਬਾਹਰਿ ਬੇਮੁਹਤਾਜ ਬਾਪਾ। ” 
-ਸਿਰੀ ੫, ੯੭, ੨੨ (51) 


“ਸਭ ਕੈ ਮਧਿ ਅਲਿਪਤੋ ਰਹੈ । ”” 
-ਗਉ ੫. ਸੁਖ ੨੩, ੬:੭ (294) 
(2) ਵਿਚਕਾਰ, ਅੱਧ ਵਿਚ, ਵਿਚ ਕਾਰਲੇ ਸਮੇ” 
“ਆਦਿ ਮਧਿ ਅੰਤਿ ਪੁ੍ਭੁ ਸੋਈ ਅਵਰੁ ਨ ਕੋਇ ਦਿਖਾਲੀਐ ਜੀਉ। ” 
-ਮਾਝ ੫, ੨੮, ੨੩ (102) 
“ਆਆਦਿ ਮਧਿ ਪੁਭੁ ਅੰਤਿ ਸੁਆਮੀ ਅਪਨਾ ਥਾਟੁ ਬਤਾਇਓ ਆਪਿ। ? 
-ਬਿਲਾ ੫, ੧੦੫, ੧:੧ (825) 





3417 


(3) ਵਿਚੋ 
“ਕੋਟਿ ਮਧਿ ਏਹੁ ਕੀਰਤਨੁ ਗਾਵੈ । ”” 

-ਰਾਮ ੫, ੮, ੪੧੨ (885) 
(4) ਵਿਚਕਾਰ ਅੱਧ ਵਿਚ 
“ਮਧਿ ਭਾਗਿ ਹਰਿ ਪ੍ਰੇਮ ਰਸਾਇਣ। ” 

-ਭੈਰ ੫, ੭, ੧੨ (1137) 
“ਸੁਖ ਲਹਹਿ ਤਿ ਨਰ ਸੰਸਾਰ ਮਹਿ ਅਭੈ ਪਟੁ ਰਿਪ ਮਧਿ ਤਿਹ। (ਵਿਚਕਾਰ 
ਚਹੁੰਆਂ ਪਾਸਿਓ ਘਿਰੇ ਹੋਏ) 

-ਸਵ ੩, ੧੧:੫ (1394) 


“ਜੀ ਨਾ ਹਮ ਉਤਮ ਨੀਚ ਨ ਮਧਿਮ ਹਰਿ ਸਰਣਾ ਗਤਿ ਹਰਿ ਕੇ ਲੋਗ। ? 
-ਗੂਜ ੧, ਅਸ ੪, ੧:੧ (504) 
(2) ਮੰਦੀ, ਭੈੜੀ ਨੀਚ, ਨੀਵੀਂ, ਮੰਦ 
“ਅੰਤਰਿ ਅਗਿਆਨੁ ਭਈ ਮਤਿ ਮਧਿਮ ਸਤਿਗੁਰ ਕੀ ਪਰਤੀਤਿ ਨਾਹੀ। ” 
-ਸੋਰ ੪, ਵਾਰ ੨੬ਸ, ੪, ੧:੧ (652) 
“ਹਮ ਨੀਚ ਮਧਿਮ ਕਰਮ ਕੀਏ ਨਹੀ ਚੇਤਿਓ ਹਰਿ ਰਾਇਓ । ”(ਨੀਵੇ') 
-ਮਾਲੀ ੪, ੩, ੧:੧ (985) 


“ਜਪੁ ਤਪੁ ਸੰਜਮੁ ਹੋਹਿ ਜਬ ਰਾਖੇ ਕਮਲੂ ਬਿਗਸੈ ਮਧੁ ਆਸੁਮਾਈ। ” 
-ਸਿਰੀ ੧, ੨੬, ੨੨ (23) 
(2) ਇਕ ਦੈੱਤ ਜਿਸਨੂੰ ਵਿਸ਼ਨੂੰ ਨੇ ਮਾਰਿਆ ਸੀ 
“ਮਧੁ ਸੂਦਨ ਮੇਰੇ ਮਨ ਤਨ ਪ੍ਰਾਨਾ। ” 
-ਮਾਝ ੪, ੨, ੧:੧ (94) 
(3) ਮਿਠੀ, ਮਧੁਰ 
“ਕਰਨਹੁ ਮਧੁ ਬਾਸੁਰੀ ਬਾਜੈ ਜਿਹਵਾ ਧੁਨਿ ਆਗਾਜਾ। ” 
-ਰਾਮ ੫, ੭, ੧:੨ (884) 
(4) ਭੈਰਉ ਰਾਗ ਦੇ ਅਠ ਪੁਤਰਾਂ ਵਿਚੋ ਇਕ, ਬਾਕੀ ਸਤ ਹਨ- ਪੰਚਮ, ਹਰਖ 
ਦਿਸਾਖ, ਬੰਗਾਲਮ, ਮਾਧਵ, ਲਲਤ ਤੇ ਬਿਲਾਵਲ 
“ਬੰਗਾਲਮ ਮਧੁ ਮਾਧਵ ਗਾਵਹਿ। ” 
-ਰਾਗ ੧: ੧0 (1429) 


“ਇਸਤ੍ਰੀ ਪੁਰਖੈ ਜਾ ਨਿਸਿ ਮੇਲਾ ਓਥੈ ਮੰਧੁ ਕਮਾਹੀ। ” 
-ਮਲਾ ੧, ਵਾਰ ੨ਪਸ, ੧, ੨:੯ (1290) 


ਮਧੁਸੂਦਨ ---- ਮਧੁ ਦੈਤ ਨੂੰ ਮਾਰਨ ਵਾਲਾ ਭਾਵ ਪ੍ਰਮਾਤਮਾ 


“ਮਧੁਸੂਦਨ ਹਰਿ ਮਾਧੋ ਪ੍ਰਾਨਾ। ” 

-ਜੈਤ ੪, ੭, ੩੧ (698) 
“ਹਰਿ ਹਰਿ ਕ੍ਰਿਪਾ ਧਾਰਿ ਮਧੁਸੂਦਨ ਮਿਲਿ ਸਤਸੰਗਿ ਓਮਾਹਾ ਰਾਮ। ” 

-ਜੈਤ ੪, ੧੧, ੧:੩ (699) 





34168 


-ਮਾਝ ੫. ੧੩, ੨੧ (98) 
-ਭੈਰ ੪, ੫, ੧":੧ (1135) 


ਮਧੁਸੂਦਨੋ- 
“ਜਪਿ ਮਨ ਮਾਧੋ ਮਧੁਸੂਦਨੋ ਹਰਿ ਸ੍ਰੀ ਰੰਗੇ ਪਰਮੇਸਰੋ ਸਤਿ ਪਰਮੇਸਰੋ ਪ੍ਰਭੁ 
ਅੰਤਰਜਾਮੀ। ” 

-ਸਾਰ ੪, ੧0, ੧":੧ (1201) 


“ਮਨੁ ਸੁ ਮਧੁਕਰੁ ਕਰਉ ਚਰਨ ਹਿਰਦੇ ਧਰਉ ਰਸਨ ਅੰਮ੍ਰਿਤ ਰਾਮ ਨਾਮ ਭਾਖਉ। ” 
-ਧਨਾ ਰਵਿ, ੨, ੧੨ (694) 


-ਗਉ ੧, ਅਸ ੯, ੬:੧ (224) 


“ਸਤਸੰਗਤਿ ਮਿਲਿ ਰਹੀਐ ਮਾਧਉ ਜੈਸੇ ਮਧੁਪ ਮਖੀਰਾ। ” 
-ਆਸਾਂ ਰਵਿ, ੩, ੨੨ (486) 


“ਮਧੁਰ ਬਾਨੀ ਪਿਰਹਿ ਮਾਨੀ ਥਿਰੁ ਸੋਹਾਗੁ ਤਾ ਕਾ ਬਣਾ। ”” 


-ਆਸਾ ੫, ਛੰਤ ੭, ੨੫ (457) 


-ਵਡ ੧, ਛੰਤ ੨, ੮:੧ (567) 


“ਲਟੁਰੀ ਮਧੁਰੀ ਠਾਕੁਰ ਭਾਈ ਓਹ ਸੁੰਦਰਿ ਹਰਿ ਢੁਲਿ ਮਿਲੀ। ”? 
-ਦੇਵ ੪, ੨, ੧੨ (527) 
ਘਰ ਘਰ ਤੋ ਮੰਗੀ ਹੋਈ ਰੋਟੀ ਭਿਖਿਆ 
“ਤਾ ਤੇ ਭਲੀ ਮਧੂਕਰੀ ਸੰਤਸੰਗਿ ਗੁਨ ਗਾਇ। ”” 
-ਸਲੋ ਕਬ, ੧੫0:੨ (1372) 


ਉ---- ਭੌਰਾ (ਫਕੀਰ ਰੂਪੀ) 
“ਅਲਗਉ ਜੋਇ ਮਧੂਕੜਉ ਸਾਰੰਗ ਪਾਣਿ ਸਬਾਇ। ” 
-ਮਾਰੂ ੩, ਵਾਰ ੧੨ਸ, ੧, ੨:੧ (1090) 





3419 


“ਸਭ ਕੈ ਮਧੇ ਅਲਿਪਤ ਨਿਰਬਾਣੇ । ? 
-ਮਾਝ ੫, ੨੭, ੩੨ (102) 
ਹੋਰ ਰੂਪ: 
ਮੰਧੇ- 
“ਦੁਕ੍ਰਿਤ ਸੁਕ੍ਰਿਤ ਮੰਧੇ ਸੰਸਾਰੁ ਸਗਲਾਣਾ। ” (ਵਿਚ) 
-ਸਿਰੀ ੫, ੯੬, ੧੧ (51) 
ਮੰਧੁ- 
“ਸੁੰਦਰ ਮੰਦਰ ਸੈਣਹ ਜੇਣ ਮਧੁ ਹਰਿ ਕੀਰਤਨਹ । (ਵਿਚ) 
-ਗਾਥਾ ੫. ੧੨੦੧ (1360) 
(2)ਵਿਚੋ' 
“ਕੋਟਿ ਮਧੇ ਕਿਨੈ ਗੁਰਮੁਖਿ ਲਹਿਓ। ”” 
-ਗਉ ੫, ਅਸ ੧੩, ੩:੨ (241) 
(ਮਧ#ਅੰਤ) ਵਿਚਕਾਰਲੀ ਉਮਰ ਤੇ ਅੰਤਲੀ ਉਮਰ 
“ਸੂਸਤਿ ਬਿਵਸਥਾ ਹਰਿ ਕੀ ਸੇਵਾ ਮਧ੍ਰੰਤ ਪ੍ਰਭ ਜਾਪਣ। ” 
-ਧਨਾ ੫. ੪੯, ੨੯੧ (682) 
(1) ਹਿਰਦਾ, ਦਿਲ 
“ਜਿਨ ਕੇ ਰਾਮੁ ਵਸੈ ਮਨ ਮਾਹਿ। ” 
-ਜਪੁ ੧, ੩੭:੮ (8) 


“ਸਗਲ ਰੂਪ ਵਰਨ ਮਨ ਮਾਹੀ। ”” 


-ਗਉ ੧, ਅਸ ੫, ੯:੧ (223) 
(“ਮਹਾਨਕੋਸ਼” ਵਿਚ ਇਥੇ ਅਰਥ “ਮਨੁੱਖ” ਕੀਤਾ ਗਿਆ ਹੈ ।) 
“ਮਨ ਮੇਰੇ ਗੁਰ ਕੀ ਮੰਨਿ ਲੈ ਹਜਾਇ। ” 
-ਸਿਰੀ ੩, ੬0, ੧":੧ (37) 
(ਇਥੇ ਮਹਾਨ ਕੋਸ਼ ਅਰਥ ਅੰਤਹ ਕਰਣ ਕਰਦਾ ਹੈ) 
“ਸੁਣਿ ਮਨ ਮੰਨਿ ਵਸਾਇ ਤੂੰ ਆਪੇ ਆਇ ਮਿਲੈ ਮੇਰੇ ਭਾਈ। ” 
-ਆਸਾ ੩, ੨੭, ੧੧ (425) 
(ਮਹਾਨਕੋਸ਼ ਇਥੇ ਅਰਥ “ਮਨੁੱਖ” ਕਰਦਾ ਹੈ) 
“ਤੁਮਰੀ ਟੇਕ ਪੂਰੇ ਮੇਰੇ ਸਤਿਗੁਰ ਮਨ ਸਰਨਿ ਤੁਮ੍ਹਾਰੈ ਪਰੀ। ” 
-ਗੂਜ ੫, ੧੮, ੨:੧ (499) 
(ਮਹਾਨ ਕੋਸ਼ ਅਰਥ “ਮੈਂ” ਕਰਦਾ ਹੈ।) 
“ਮਨ ਮਹਿ ਮਨੂਆ ਚਿਤ ਮਾਹਿ ਚੀਤਾ। ”” 
-ਬਸੰ ੧, ਅਸ ੪, ੫:੩ (1189) 
(ਮਹਾਨਕੋਸ਼ ਇਥੇ ਮਨ ਨੂੰ “ਮੰਨਨ” ਦਾ ਸੰਖੇਪ ਰੂਪ ਮੰਨਦਾ ਹੈ ਅਤੇ ਅਰਥ ਕਰਦਾ 
ਹੈ” ਮੰਨਨ ਵਿਚ ਮਨ ਤੇ ਚਿੰਤਨ ਵਿਚ ਚਿਤਾ। ”) 


ਹੋਰ ਰੂਪ: 
ਮੰਨ - 
“ਲਗੜਾ ਸੋ ਨੇਰੁ ਮੰਨ ਮਝਾਹੂ ਰਤਿਆ। ” (ਮਨ ਨੂੰ) 

-ਜੈਤ ੫, ਵਾਰ ੧੧ਸ, ੫, ੨:੧ (708) 





3420 


(2) ਨਾ, ਮਨ 
“ਮਨ ਅਸਵਾਰ ਜੈਸੇ ਤੁਰੀ ਸੀਗਾਰੀ। (ਭਾਵ ਅਨਾੜੀ ਅਸਵਾਰ) 
-ਗਉਂ ੫. ੧੬0, ੧:੧ (198) 
(ਖਿਆਲੀ ਅਸਵਾਰ, ਸ਼ਬਦਾਰਥ) 
(3) ਹੇ ਮਨ 
“ਮਨ ਹਰਿ ਕੀਰਤਿ ਕਰਿ ਸਦਹੁੰ । ” 
੍‌੍ -ਦੇਵ ੫, ੪, ੧":੧ (529) 
ਹੋਰ ਰੂਪ: 
ਮੰਨ- 
“ਸੁਣਿ ਮੂਰਖ ਮੰਨ ਅਜਾਣਾ। ”( ਹੇ ਅੰਵਾਣ ਮਨ) 
-ਗਉ ੧, ੧੩, ੬:੧ (155) 
(4) ਜੀਵਾਤਮਾ 
“ਇਸੁ ਮਨੁ ਕਉ ਨਹੀ ਆਵਨ ਜਾਨਾ। ”” 
-ਗਉ ਕਬ, ਅਸ ੩੬, ੬:੧ (330) 
“ਅਨ ਤੂੰ ਜੋਤਿ ਸਰੁਪੁ ਹੈ ਆਪਣਾ ਮੁਲੁ ਪਛਾਣੁ । ” 
੍‌੍ ੍‌੍ ਸਿ -ਆਸਾ ੩, ਛੰਤ ੭, ੫:੧ (441) 
(5) ਤੋਲ ਦੀ ਪੁਰਾਣੇ ਸਮੇ' ਦੀ ਇਕ ਇਕਾਈ, ਮਣ, 40 ਸੇਰ 
“ਮਨ ਦਸ ਨਾਜੁ ਟਕਾ ਚਾਰਿ ਗਾਂਠੀ ਐੱਡੋਂ ਟੇਢੇ ਜਾਤੁ । ” 
-ਸਾਰ ਕਬ, ੧, ੧%:੨ (1251) 
(6) ਮੈ 
“ਕਾਲੂਬਿ ਅਕਲ ਮਨ ਗੋਰ ਨ ਮਾਨੀ। ” 
“ਮਨ ਕਮੀਨ ਕਮਤਰੀਨ ਤੂ ਦਰੀਆਉ ਖੁਦਾਇਆ। ”” 
-ਮਲਾ ੧, ਵਾਰ ੧੭ਸ, ੧, ੨:੨੧ ੩ (1291) 


(1) ਮੰਨ ਜਾਣਾ 
“ਗੁਰਮਤਿ ਨਿਹਚਲ ਮਨਿ ਮਨੁ ਮਨੰ ਸਹਜ ਬੀਚਾਰੰ। ? 
-ਗੂਜ ੧, ਅਸ ੫, ੬:੧ (505) 
(2) ਮਨ ਵਿਚ 
“ਲਬ ਲੋਭ ਲਹਰਿ ਨਿਵਾਰਣ ਹਰਿ ਨਾਮ ਰਾਸਿ ਮਨੰ। ” 
-ਗੂਜ ੧, ਅਸ ੫, ੮:੧ (506) 
ਮੰਨ ਦਾ ਹੋਵਾਂ, ਸਵੀ ਕਾਰਦਾ ਹੋਵਾ 
“ਆਨ ਮਨਉ ਤਉ ਪਰ ਘਰ ਜਾਉ।” 
-ਗਉ ੧, ੮, ੪:੧ (153) 
ਮੰਨ ਲੈਦੇ ਹਨ 
“ਧਨਵੰਤਾ ਅਰੁ ਨਿਰਧਨ ਮਨਈ ਤਾ ਕੀ ਕਛੂ ਨ ਕਾਨੀ ਰੇ। ” 
-ਬਿਲਾ ਕਬ, ੧, ੨:੧ (855) 


ਹੋਰ ਰੂਪ: 
ਮੰਨਈ- 





3421 


“ਨਾਨਕ ਹੁਕਮੁ ਨ ਮੰਨਈ ਤਾ ਘਰ ਹੀ ਅੰਦਰਿ ਦੂਰਿ। (ਮੰਨਦੇ) 
-ਗੂਜ ੩, ਵਾਰ ੬ਸ, ੩, ੧:੨ (510) 


“ਸਤਿਗੁਰ ਕੈ ਬਲਿਹਾਰਕੈ ਮਨਸਾ ਸਭ ਪੁਰੇਵ। ? 
ਰੇ -ਸਿਰੀ ੫, ੭੫, ੩:੪ (44) 
“ਮਨਸਾ ਧਾਰਿ ਜੋ ਘਰ ਤੇ ਆਵੈ । ? 
-ਮਾਝ ੫, ੩੨, ੨੧੧ (103) 
“ਸਬਦੁ ਸੁਝੈ ਤਾ ਮਨ ਸਿਉ ਲੁਝੈ ਮਨਸਾ ਮਾਰਿ ਸਮਾਵਣਿਆ। ”(ਖਾਹਿਸ਼ਾਂ) 
੍‌੍ ੍‌੍ -ਮਾਝ ੩, ਅਸ ੭, ੧":੨ (113) 
“ਜਮਕਾਲੁ ਸਿਰਹੁ ਨ ਉਤਰੈ ਤ੍ਰਿਬਿਧਿ ਮਨਸਾ। ? (ਲਾਲਸਾ, ਵਾਸਨਾ) 
-ਮਾਝ ੧, ਵਾਰ ੫:੫ (140) 
(2) ਭਾਵਨੀ, ਮਨ ਦਾ ਭਾਵ 
“ਜੇਹੀ ਮਨਸਾ ਕਰਿ ਲਾਗੈ ਤੇਰਾ ਫਲੁ ਪਾਂਏ। ”” 
-ਮਾਝ ੩, ਅਸ ੧੨, ੨:੨ (116) 
“ਜੈਸੀ ਆਸਾ ਤੈਸੀ ਮਨਸਾ ਪੁਰਿ ਰਹਿਆ ਭਰਪੁਰੇ । ? 
੍‌ `___ =ਸੂਹੀ ੧, ਛੰਤ ੧, ੨:੪ (763) 
(ਮਹਾਨਕੋਸ਼ ਇਥੇ ਅਰਥ ਸੰਗਤ ਕਰਦਾ ਹੈ) 
“ਫੁਟੈ ਖਪਰੁ ਦੁਬਿਧਾ ਮਨਸਾ। (ਭਾਵ ਵਾਸ਼ਨਾ) 
੍‌੍ -ਬਿਲਾ ੧, ਥਿਤੀ ੨0:੪ (840) 
(2) ਸਮਝ, ਬੁੱਧੀ 
“ਸੁਕ੍ਰਿਤ ਮਨਸਾ ਗੁਰ ਉਪਦੇਸੀ ਜਾਗਤ ਹੀ ਮਨੁ ਮਾਨਿਆ। ”? 
-ਆਸਾ ਨਾਮ, ੧, ੩੨ (485) 
“ਨ ਕਾ ਕਹਿਆ ਮਨਸਾ ਕਰੈ । ? 
-ਬਿਲਾ ੧, ਅਸ ੨, ੧੧ (832) 
(ਮਹਾਨਕੋਸ਼ ਇਥੇ ਅਰਥ ਮਨਖ ਕਰਦਾ ਹੈ) 
(4) ਮਨ ਦੀ ਚਾਹ 
“ਮਨਸਾ ਕਰਿ ਸਿਮਰੰਤ ਤੁਝੈਨਰ ਕਾਮੁ ਕ੍ਰੋਧੁ ਮਿਟਿਅਉ ਜੁ ਤਿਣੰ।” 
-ਸਵ ੪, ਬਲ ੪:੧ (1405) 
ਮਨ ਦਾ ਹਠ, ਮਨ ਦਾ ਸਿਰੜ, ਮਨ ਦੀ ਜ਼ਿਦ, ਆਪ ਹੁਦਰੀ 


“ਮਨਹਠ ਬੁਧੀ ਕੇਤੀਆ ਕੇਤੇ ਬੇਦ ਬੀਚਾਰੁ । ” 
-ਸਿਰੀ ੧, ਅਸ ੧੪, ੫:੧ (62) 


ਹੋਰ ਰੂਪ: 
ਮਨਹਠਿ- 
ਲੇ ਮਤੀ ਬੂਡੀਐ ਗੁਰਮੁਖਿ ਸਚੁ ਸੁ ਤਾਰਿ। ”( ਮਨ ਹਠ ਬੁੱਧ ਨਾਲ) 
-ਸਿਰੀ ੧, ੧੬, ੧:੩ (20) 
“ਮਨਹਠਿ ਕਿਨੈ ਨ ਪਾਇਆ ਕਰਿ ਉਪਾਵ ਥਕੇ ਸਭੁ ਕੋਇ। (ਮਨ ਦੀ ਜ਼ਿਦ ਨਾਲ) 
-ਸਿਰੀ ੪, ੬੫, ੩:੧ (39) 


(1) ਮਨ ਵਿਚ, ਹਿਰਦੇ ਵਿਚ 





3422 


“ਜਾ ਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ। ” 

-ਗਉ ੫. ਸੋਹ ੫, ੩:੧ (13) 
“ਮਨਹਿ ਕਮਾਵੈ ਮੁਖਿ ਹਰਿ ਹਰਿ ਬੋਲੈ। (ਮਨ ਨਾਲ, ਦਿਲ ਲਾ ਕੇ) 

-ਗਉ ੫. ੧੧੭, ੨:੧ (189) 
(2) (ਅ. ਮਨਹ) ਵਰਜੇ, ਦੂਰ ਕਰੇ, ਰੋਕੇ 
“ਆਪੇ ਦੁਰਮਤਿ ਮਨਹਿ ਕਰੇਇ। ? 

-ਆਸਾ ੧, ੩, ੩:੨ (349) 
“ਡਾਣੈ ਭੋਗ ਭੋਗਾਇਦਾ ਭਾਣੈ ਮਨਹਿ ਕਰੇਇ। ” 

-ਰਾਮ ੫. ਵਾਰ ੧੨ਸ, ੫. ੨੬ (963) 


(3) ਮਨ ਦੁਆਰਾ, ਮਨ ਰਾਹੀ 
“ਨਾਮੁ ਪ੍ਰਭੂ ਕਾ ਮਨਹਿ ਅਰਾਧਾ। ”” 


-ਆਸਾ ੫, ੬੯, ੩੨ (388) 
“ਮਨਹਿ ਅਰਾਧਿ ਸੋਇਹਾ। ”” 

-ਆਸਾ ੫, ੧੬੨, ੨੪ (410) 
(4) ਮਨ ਨੂੰ ਹੀ 
“ਜੋ ਦੇਇ ਸਹਣਾ ਮਨਹਿ ਕਹਣਾ ਆਖਿ ਨਾਹੀ ਵਾਵਣਾ । ”” 

-ਵਡ ੧, ਛੰਤ ੧, ੩:੫ (566) 
“ਅਨਿਕ ਬਾਰ ਕਰਉ ਤਿਹ ਬੰਦਨ ਮਨਹਿ ਚਰ੍ਹਾਵਉ ਧੂਪ। ” (ਮਨ ਨੂੰਹ/ਧੂਪ ਬਣਾ 
ਚੜ੍ਹਾ ਦੇਣਾ) 

-ਜੈਤ ੫, ੮, ੧੨ (701) 

(5) ਮਨਦਾ 
“ਪ੍ਰਾਨ ਪਿਆਰੋ ਮਨਹਿ ਅਧਾਰੋ ਚੀਤਿ ਚਿਤਵਉ ਜੈਸੇ ਪਾਨ ਤੰਬੋਲੀ। ” 

-ਬਿਲਾ ੫, ੮੯, ੧:੨ (822) 


“ਹੁਕਮੁ ਮੰਨਹਿ ਤਾ ਹਰਿ ਮਿਲੈ ਤਾ ਵਿਚਹੁ ਹਉਮੈ ਜਾਇ। ” 
-ਵਡ ੩, ੯, ੧੨ (560) 


“ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ। ”” 
-ਜਪੁ ੧, ੨੩੪੪ (5) 
“ਸਖੀ ਕਹਨਿ ਅਰਦਾਸਿ ਮਨਹੁ ਪਿਆਰੀਆ। ” 
-ਮਾਝ ੧, ਵਾਰ ੨੨੬ (148) 
ਮਨਹੁਚਿੰਦਿਆ - ਮਨ ਇਛਤ 
“ਹਰਿ ਕੀ ਸੇਵਾ ਤੇ ਮਨਹੁਚਿੰਦਿਆ ਫਲੁ ਪਾਈਐ ਦੂਜੀ ਸੇਵਾ ਜਨਮੁ ਬਿਰਥਾ ਜਾਇ 
ਜੀ।? 
-ਗੂਜ ੩, ੪, ੧":੨ (490) 
ਮਨਕਾਮਨਾ --- ਮਨ ਦੀ ਇਛਾ 


“ਮਨਕਾਮਨਾ ਤੀਰਥ ਜਾਇ ਬਸਿਓ ਸਿਰਿ ਕਰਵਤ ਧਰਾਏ । ” 
-ਸੋਰ ੫, ਅਸ ੩੩੯੧ (642) 





3423 


ਮਨ ਚਿੰਦਿਅੜਾ ਮਨ ਇਛਤ, ਮਨ ਮੰਗਿਆ 
“ਮਨਚਿੰਦਿਅੜਾ ਫਲੂ ਪਾਇਆ ਹਰਿ ਪ੍ਰਭੁ ਗੁਣ ਨਾਨਕ ਬਾਣੀ ਬੋਲੇ ਰਾਮ। ? 
-ਬਿਹਾ ੪, ਛੰਤ ੧, ੧:੪ (538) 
ਹੋਰ ਰੁਪ£ 


੪ 


-ਸੋਰ ੫, ੬੯, ੧:੩ (626) 
ਮਨਚਿੰਦੇ- 
“ਮਨਚਿੰਦੇ ਸਗਲੇ ਫਲ ਪਾਵਹੁ ਜੀਅ ਕੈ ਸੰਗਿ ਸਹਾਈ। (ਮਨ ਭਾਉਂਦੇ) 

-ਸੋਰ ੫, ੫੯, ੧":੨ (623) 


“ਜਿਨਿ ਕੀਤੀ ਸੋ ਮੰਨਣਾ ਕੋ ਸਾਲੁ ਜਿਵਾਹੇ ਸਾਲੀ। ” 
-ਰਾਮ ਬਸ, ਵਾਰ ੩੧ (967) 


-ਰਾਮ ੧, ੮, ੧੧ (878) 


“ਅਠੇ ਪਹਰ ਇਕਤੈ ਲਿਵੈ ਮੰਨਨਿ ਹੁਕਮੁ ਅਪਾਰੁ । (ਮੰਨਦੇ ਹਨ) 
-ਰਾਮ ੫. ਵਾਰ ੬ਸ, ੫, ੨:੬ (959) 
(ਸ਼ਬਦਾਰਥ ਦੀਆਂ ਕਈ ਛਾਪਾਂ ਵਿਚ ਇਹ ਸ਼ਬਦ ਮੰਨੇਨਿ ਹੈ) 


ਮਨਬਾਂਛਤ---- ਮਨ ਚਾਹਤ 
“ਮਨ ਬਾਛਤ ਫਲ ਪਾਏ ਸਗਲੇ ਕੁਦਰਤਿ ਕੀਮ ਅਪਾਰਗਿ। ”” 
-ਸੂਹੀ ੫, ਛੰਤ ੬, ੩:੫ (781) 
ਮਨਮਕਰੰਦ --- ਮਨ ਦਾ ਸ਼ਹਿਦ, ਭਾਵ ਮਨ ਲਈ ਐਸੀ ਖਿਚ ਵਾਲਾ ਜਿਵੇ' ਮਖੀ ਲਈ ਸ਼ਹਿਦ ਦੀ ਹੁੰਦੀ 
ਹੈ। 
“ਕਾਮ ਕ੍ਰੋਧ ਹਰਨ ਮਦਮੋਹ ਦਹਨ ਮੁਰਾਰਿ ਮਨਮਕਰੰਦ । ” 
-ਗੂਜ ਪ, ਅਸ ੨, ੨:੧ (508) 
(ਦਰਪਣ “ਮਨ ਨੂੰ ਸੁਗੰਧੀ” ਦੇਣ ਵਾਲੇ ਅਰਥ ਕਰਦਾ ਹੈ) 


-ਗਉ ੧, ੧, ੧:੨ (151) 


-ਮਾਰੂ ੩, ਸੋਲਾ ੧੬, ੭:੧ (1060) 





3424 


(1) ਮਨ ਦੀ ਇਛਾ ਅਨੁਸਾਰ ਚਲਣ ਵਾਲੇ, ਮਨਮਤੀ, ਆਪਹੁਦਰੇ 
“ਮਨਮੁਖ ਗੁਣ ਤੈ ਬਾਹਰੇ ਬਿਨੁ ਨਾਂਵੈ ਮਰ ਦੇਝੂਰਿ। ” 
-ਸਿਰੀ ੩, ੩੭, ੨੯੪ (27) 
ਹੋਰ ਰੂਪ: 
ਮਨਮੁਖਾ- 
“ਬਿਨੁ ਸਬਦੈ ਜਗੁ ਦੁਖੀਆ ਫਿਰੈ ਮਨਮੁਖਾ ਨੋ ਗਈ ਖਾਇ। ”(ਮਨਮੁਖ ਦਾ 
ਬਹੁਵਚਨ) 
-ਸਿਰੀ ੩, ਅਸ ੨੧, ੪੨ (67) 
ਮਨਮੁਖਿ- 
“ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ। (ਆਪ ਹੁਦਰੇ /ਮਨ ਦੀ ਇਛਾ 
ਅਨੁਸਾਰ ਤੁਰਨ ਵਾਲਾ 
-ਸਿਰੀ ੩, ੩੭, ੫:੧ (28) 
(2) ਗੁਰ ਮੁਖ ਤੋ' ਉਲਟ ਵੇਮੁਖ 
“ਗੁਰਮੁਖਿ ਲਾਹਾ ਲੈ ਗਏ ਮਨਮੁਖ ਚਲੇ ਮੂਲੁ ਗਵਾਇ ਜੀਉ। ” 
-ਸਿਰੀ ੫, ਅਸ ੨੯, ੧੯:੩ (74) 
ਹੋਰ ਰੂਪ: 
ਮਨਮੁਖਿ- 
“ਗੁਰਮੁਖਿ ਲਾਧਾ ਮਨਮੁਖਿ ਗਵਾਇਆ। ”” (ਗੁਰੂ ਤੋਂ ਬੇਮੁਖ) 
-ਆਸਾ ੪, ਸੋਪੁ ੨, ੧:੩ (11) 
ਮਨਮੁਖੀ- 
“ਮਨਮੁਖੀ ਮਨਹਠਿ ਹਾਰਿਆ ਕੂੜੁ ਕੁਸਤੁ ਕਮਾਇ । ”(ਮਨਮੁਖਾਂ ਨੇ) 
-ਸਿਰੀ ੪, ਵਾਰ ੧੨ਸ, ੩, ੨੯ (87) 
“ਸਬਦੁ ਸਾਚਾ ਗੁਰਿ ਦਿਖਾਇਆ ਮਨਮੁਖੀ ਪਛੁਤਾਣੀਆ। ”” 
-ਗਉ ੧, ਛੰਤ ੧, ੩:੩ (242) 
“ਮਨਮੁਖੀ ਦੁਹਾਗਣਿ ਨਰਹਿ ਭੇਉ । (ਮਨ ਮੁਖਤਾ ਵਾਲੀ) 
-ਬਸੰ ੧, ੬, ੨੧ (1170) 
ਮਨਮੁਖੀਆ- 
“ਮਨਮੁਖੀਆ ਸਿਰਿ ਮਾਰ ਵਾਦਿ ਖਪਾਈਐ। ”( ਆਪਣੀ ਮਤ ਅਨੁਸਾਰ ਚਲਣ 
ਵਾਲਿਆਂ ਦੇ) 
-ਆਸਾ ੧, ਅਸ ੧੬, ੭੧ (420) 
ਮਨਮੁਖ- 
“ਗੁੜੁ ਮਿਠਾ ਮਾਇਆ ਪਸਰਿਆ ਮਨਮੁਖੁ ਲਗਿ ਮਾਖੀ ਪਚੈ ਪਚਾਇ। ”” (ਬੇਮੁਖ) 
-ਸਿਰੀ ੪, ੭0, ੧:੩ (41) 
ਮਨਮੁਖੋ- 
“ਨਾਨਕ ਸਤਿਗੁਰ ਬਾਝੁ ਮੂਠਾ ਮਨਮੁਖੋ ਅਹੰਕਾਰੀ। ” 
-ਆਸਾ ੫. ਛੱਤ ੧੧, ੩:੬ (460) 


(1) ਮਨ ਨੂੰ ਚੰਗਾ ਲਗਨ ਵਾਲਾ, ਮਨ ਨੂੰ ਜਿਤ ਲੈਣ ਵਾਲਾ 
“ਅਤਿ ਸੁੰਦਰ ਮਨਮੋਹਨ ਪਿਆਰੇ ਸਭਹੂ ਮਧਿ ਨਿਰਾਰੇ। ” 





3425 


-ਦੇਵ ੫, ੨੯, ੧੨ (534) 
ਹੋਰ ਰੂਪ: 
ਮਨਮੋਹਨਾ- 
ਅਤਿ ਪ੍ਰੀਤਮ ਮਨਮੋਹਨਾ ਘਟ ਸੋਹਨਾ ਪ੍ਰਾਨ ਅਧਾਰਾ ਰਾਮ। 

-ਬਿਹਾ ੫, ਛੰਤ ੨, ੧:੧ (542) 

(2) ਮਨਮੋਹ ਲੈਣ ਵਾਲਾ ਪ੍ਰਭੂ 
“ਜਪਿ ਮਨ ਜਗੰਨਾਥ ਜਗਦੀਸਰੋ ਜਗਜੀਵਨੋ ਮਨਮੋਹਨ ਸਿਉ ਪ੍ਰੀਤਿ ਲਾਗੀ ਮੈ ਹਰਿ 
ਹਰਿ ਹਰਿ ਟੇਕ ਸਭ ਦਿਨਸੁ ਸਭ ਰਾਤਿ। ” 

-ਸਾਰ ੪, ੮, ੧"$੧ (1200) 


---- ਮਨ ਨੂੰ ਖੁਸ਼ ਕਰਨ ਵਾਲੀ 
“ਮੁਕਤਿ ਮਾਲ ਕਨਿਕ ਲਾਲ ਹੀਰਾ ਮਨ ਰੰਜਨ ਕੀ ਮਾਇਆ। ”” 
-ਜੈਤ ੫, ੧, ੨:੧ (700) 


“ਮਨ ਏਕੁ ਨ ਚੇਤਸਿ ਮੂੜ ਮਨਾ। ” 
-ਆਸਾ ੧, ਸੋਪੁ ੩, ੧੯੧ (12) 
ਹੋਰ ਰੂਪ: 
ਮਨਾਂ- 
“ਪਾਰਬ੍ਰਹਮ ਕਉ ਸਿਮਰਹੁ ਮਨਾਂ। (ਹੇ ਮਨ) 
- ਕਾਨ ੫, ੨੮, ੨੧੧ (1303) 
(2) ਮਨ ਅੰਦਰ, ਮਨ ਵਿਚ 
“ਹਰਿ ਦਰਸਨ ਕੰਉ ਮਨੁ ਲੋਚਦਾ ਨਾਨਕ ਪਿਆਸ ਮਨਾ। ”? 
-ਮਾਝ ੫, ਬਾਰਾ ੨:੮ (133) 
““ਜਪਸਿ ਨਿਰੰਜਨੁ ਰਚਸਿ ਮਨਾ। (ਮਨ ਨਾਲ, ਮਨ ਲਾ ਕੇ) 
-ਗਉ ੧, ੧੫, ੩":੧ (156) 


(1) ਰਜ਼ਾਮੰਦ ਕਰਨਾ, ਖੁਸ਼ ਕਰਨਾ, ਪ੍ਰਸੰਨ ਕਰਨਾ 
“ਸੁਣਿ ਸਖੀਏ ਮਿਲਿ ਉਦਮੁ ਕਰੇਹਾ ਮਨਾਇ ਲੈਹਿ ਹਰਿ ਕੰਤੈ । ”” 
-ਗਉ ੫. ਛੰਤ ੪, ੧:੨ (249) 
(2) ਮਨਾਉੱਦਾ ਮਹਿਸੂਸ ਕਰਦਾ ਹੈ 
“ਮਨ ਹਠਿ ਜਿਸ ਤੇ ਮੰਗਣਾ ਲੈਣਾ ਦੁਖੁ ਮਨਾਇ। ” 
-ਵਡ ੪, ਵਾਰ ੪ਸ, ੩, ੧੪ (587) 


ਹੋਰ ਰੂਪ: 
ਮਨਾਇਓ- 
“ਚਰਨ ਕਮਲ ਸਿਉ ਭਾਉ ਨ ਕੀਨੋ ਨਹ ਸਤ ਪੁਰਖੁ ਮਨਾਇਓ। ”” 
-ਟੋਡੀ ੫, ੩, ੨:੧ (712) 


ਪਰਵਾਨ ਕਰਵਾਉਣਾ, ਮਨਜ਼ੂਰ ਕਰਵਾਉਣਾ 
“ਜਿਨਾ ਹੁਕਮੁ ਮਨਾਇਓਨੁ ਤੇ ਪੂਰਾ ਸੰਸਾਰਿ। ” 





3426 


-ਗੁੂਜ ੩, ਵਾਰ ੧0:੧ (512) 


-ਸਿਰੀ ੩, ਅਸ ੨੮, ੯੧ (72) 


(1) ਪਰਵਾਨ ਕਰਵਾਇਆ, ਵੇਖੋ “ਮਨਾਦਿਓ? 
ਹੋਰ ਰੂਪ: 
ਮਨਾਇਸੀ- 
“ਸੋ ਸੇਵਕੁ ਸੇਵਾ ਕਰੇ ਜਿਸ ਨੋ ਹੁਕਮੁ ਮਨਾਇਸੀ। (ਪਰਵਾਨ ਕਰਵਾਏਗਾ) 
-ਆਸਾ ੧, ਵਾਰ ੧੫:੨ (471) 

ਮਨਾਇਹਿ- 
“ਤੇਰਾ ਭਾਣਾ ਤੂਹੈ ਮਨਾਇਹਿ ਜਿਸਨੋ ਹੋਹਿ ਦਇਆਲਾ। ”” 

-ਸੂਹੀ ੫, ੪੮, ੧:੧ (747) 
(2) ਰਾਜੀ ਕੀਤਾ, ਖੁਸ਼ ਕੀਤਾ, ਰਜ਼ਾਮੰਦ ਕੀਤਾ 
“ਕਰਿ ਸੇਵਾ ਸਤ ਪੁਰਖੁ ਮਨਾਇਆ। ” 

-ਆਸਾ ੫, ੩, ੨:੩ (371) 


(1) ਸੋਚਦਾ, ਚਿਤਵਦਾ 
“ਸਤਿਗੁਰੁ ਸਭਨਾ ਦਾ ਭਲਾ ਮਨਾਇਦਾ ਤਿਸ ਦਾ ਬੁਰਾ ਕਿਉ ਹੋਇ। ”? 


-ਗਉ ੫. ਵਾਰ ਪਸ, ੪, ੨:੪ (302) 
(2) ਪਰਵਾਨ ਕਰਵਾਉਣਾ 
“ਭਾਣੈ ਨੋ ਲੋਚੈ ਬਹੁਤੇਰੀ ਆਪਣਾ ਭਾਣਾ ਆਪਿ ਮਨਾਇਦਾ। ” 
-ਮਾਰੂ ੩, ਸੋਲਾ ੨0, ੨:੩ (1063) 


(1) ਮਨਾ ਲਵਾਂ, ਰਾਜ਼ੀ ਕਰ ਲਵਾ 
“ ਧੈ ਪਾਇ ਮਨਾਈ ਸੋਇ ਜੀਉ।” 
-ਸਿਰੀ ੫, ਅਸ ੨੯, ੧":੧ (73) 
(2) ਮਨਾਂ ਦੀ ਹਾਂ, ਸੁਖਦੀ ਹਾਂ 
“ਸਖੀ ਇਛ ਕਰੀ ਨਿਤ ਸੁਖ ਮਨਾਈ ਪ੍ਰਭ ਮੇਰੀ ਆਸ ਪੁਜਾਏ। ” 
-ਗਉ ੫. ਛੰਤ ੪, ੩:੧ (249) 
(3) ਸਮਝਾਂ, ਮੰਨ ਲਵਾਂ, ਪਰਵਾਨ ਕਰੇ 
“ਜੇ ਭੁਖ ਦੇਹਿ ਤ ਇਤਹੀ ਰਾਜਾ ਦੁਖ ਵਿਚ ਸੁਖ ਮਨਾਈ। ” 
`____ =ਸੂਹੀ ੪, ਅਸ ੧, ੩:੧ (757) 
“ਨਿਆਉ ਤਿਸੈ ਕਾ ਹੈ ਸਦ ਸਾਚਾ ਵਿਰਲੇ ਹੁਕਮੁ ਮਨਾਈ। ”” (ਪਰਵਾਨ 


-ਰਾਮ ੩, ਅਸ ੫, ੧੭੧ (912) 





3427 


“ਮਾਨੁ ਨ ਕੀਜੈ ਸਰਣਿ ਪਰੀਜੈ ਕਰੈ ਸੁ ਭਲਾ ਮਨਾਈਐ। ” (ਪਰਵਾਨ ਕਰੀਏ, 
ਸਮਝੀਏ) 
-ਸੋਰ ੫, ੧੨, ੩:੧ (612) 
ਮਨਾਏ- 
“ਨਾਨਕ ਹਰਿ ਜੀਉ ਤਾ ਕਉ ਦੇਵੈ ਜਾ ਕਉ ਹੁਕਮੁ ਮਨਾਏ । ” (ਪਰਵਾਨ ਕਰਵਾਏ) 
-ਗਉ ੫, ੧੩੩", ੩:੨ (208) 
(1) ਪਰਵਾਨ ਕਰਵਾਏ, ਵੇਖੋ “ਮਨਾਈ?” (3) 
(2) ਖੁਸ਼ ਕਰੇ, ਪ੍ਰਸਨ ਕਰੇ 
“ਸਾਧ ਸੰਤ ਮਨਾਏ ਪ੍ਰਿਅ ਪਾਏ ਗੁਨ ਗਾਏ ਪੰਚ ਨਾਦ ਤੂਰ ਬਜਾਏ । ” 
-ਆਸਾ ੫, ੧੫੩, ੧":੨ (408) 
“ਧੈਰੀ ਪੈ ਪੈ ਬਹੁਤ ਮਨਾਏ । (ਰਾਜੀ ਕਰੇ) 
-ਸਾਰ ੪, ਵਾਰ ੯ਸ, ੧, ੧:੪ (1240) 
ਮਨਾ ਕੇ, ਖੁਸ਼ ਕਰਕੇ 
“ਗੁਰ ਮਨਾਰਿ ਪ੍ਰਿਅ ਦਇਆਰ ਸਿਉ ਰੰਗ ਕੀਆ। ” 
-ਮਲਾ ੫, ੨੩, ੧":੧ (1271) 


-ਭੈਰ ਕਬ, ੬, ੩:੧ (1158) 


“ਨਾਨਕ ਸੁਆਮੀ ਗਰਿ ਮਿਲੇ ਹਉ ਗੁਰ ਮਨਾਵਉਗੀ। ”(ਖੁਸ਼ ਕਰਾਂਗਾ) 
-ਸਾਰ ੫, ੧੩੬, ੨੦੨ (1230) 


ਮਨਾਵਹਿ ---- ਮੰਨੇ, ਪਰਵਾਨ ਕਰੇ 
“ਸਰਬ ਸਿਧਿ ਹਰਿ ਗਾਈਐ ਸਭਿ ਭਲਾ ਮਨਾਵਹਿ। ”? 
-ਬਿਲਾ ੫, ੭੨, ੧:੧ (818) 


-ਆਸਾਂ ੫, ੬੨, ੧੧੨ (386) 


ਮਨਾਵਣਿਆ -- ਮੰਨਾਵਦਾ, ਨਿਸਚਾ ਕਰਵਾਉਂਦਾ 
“ੈਸਿ ਸੁਥਾਨਿ ਹਰਿ ਗੁਣ ਗਾਵਹਿ ਆਪੇ ਕਰਿ ਸਤਿ ਮਨਾਵਣਿਆ। ” 
-ਮਾਝ ੩, ਅਸ ੯, ੭:੩ (114) 


“ਜਾ ਤਿਸੁ ਭਾਵੈ ਤਾ ਹੁਕਮੁ ਮਨਾਵੈ । ”” 

-ਗਉ ਕਬ, ੬੧, ੨੧ (337) 
(2) ਪੁਸੰਨ ਕਰਨ, ਰਾਜ਼ੀ ਕਰਨ, ਖੁਸ਼ ਕਰਨ 
“ਰੋਜਾ ਧੰਰੈ ਮਨਾਂਵੈ ਅਲਹੁ ਸੁਆਦਤਿ ਜੀਅ ਸੰਘਾਰੈ। ”” 





3428 


-ਆਸਾ ਕਬ, ੨੯, ੧:੧ (483) 


“ਗਾਵੀਐ ਸੁਣੀਐ ਮਨਿ ਰਖੀਐ ਭਾਉ। ”” 


-ਜਪੁ ੧, ੫2੫ (2) 
“ਮਨਿ ਹਿਰਦੈ ਕ੍ਰੋਧੁ ਮਹਾ ਬਿਸਲੋਧੁ ਨਿਰਪ ਧਾਵਹਿ ਲੜਿ ਦੁਖੁ ਪਾਇਆ। ?” 
-ਆਸਾਂ ੪, ਛੰਤ ੧੧, ੨:੩ (445) 
(ਮਹਾਨਕੋਸ਼ ਇਥੇ ਅਰਥ “ਮਨੁਖ ਦੇ ` ਕਰਦਾ ਹੈ ।) 
“ਪ੍ਰਾਨੀ ਕਉ ਹਰਿ ਜਸੁ ਮਨਿ ਨਹੀ ਆਵੈ । (ਮਨ ਵਿਚ ਭਾਵ ਚੇਤੇ,ਯਾਦ) 
-ਗਉ ੯, ੩. ੧":੧ (219) 
ਹੋਰ ਰੂਪ: 
ਮੰਨਿ- 
“ਜਤੁ ਸਤੁ ਤਪੁ ਪਵਿਤ੍ਰ ਸਰੀਰਾ ਹਰਿ ਹਰਿ ਮੰਨਿ ਵਸਾਏ। (ਮਨ ਵਿਚ) 
-ਸਿਰੀ ੩, ੪੫, ੩੨ (31) 
(2) ਮਨ ਨੂੰ ਮਨਦੇ 
“ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ । ” 
-ਜਪੁ ੧, ੨੮੩ 96) 
(3) ਮਨ ਕਰਕੇ ਮਨੋ 
“ਹਉ ਸਤਿਗੁਰੁ ਸੇਵੀ ਆਪਣਾ ਇਕ ਮਨਿ ਇਕ ਚਿਤਿ ਭਾਇ। ” 
-ਸਿਰੀ ੩, ੩੪, ੧:੧ (26) 
“ਜਿਨੀ ਇਕ ਮਨਿ ਨਾਮੁ ਧਿਆਇਆ ਗੁਰਮਤੀ ਵੀਚਾਰਿ। ” 
-ਸਿਰੀ ੩, ੩੮, ੧:੧ (28) 
(4) ਮਨਦਾ, ਮਨ ਅੰਦਰੋ, ਮਨ ਵਿਚੋ” 
“ਅੰਤਰਿ ਹਰਿ ਰਸੁ ਰਵਿ ਰਹਿਆ ਚੂਕਾ ਮਨਿ ਅਭਿਮਾਨੁ। ” 
-ਸਿਰੀ ੩, ੩੪, ੨੨ (26) 
(5) ਮਨ ਦੇ 
“ਮਨਿ ਮੈਲੈ ਭਗਤਿ ਨ ਹੋਵਈ ਨਾਮੁ ਨ ਪਾਇਆ ਜਾਇ। ” 
-ਸਿਰੀ ੩, ੬੪, ੨੧ (39) 
(6) ਮਨ ਨੂੰ 
“ਮਨਿ ਭਾਵੰਦਾ ਕੰਤੁ ਹਰਿ ਤੇਰਾ ਥਿਰੁ ਹੋਆ ਸੋਹਾਗੁ ਜੀਉ। ”” 
-ਮਾਝ ੫, ਅਸ ੩੮, ੭੩ (132) 
(7) ਮੰਨ ਲਏ, ਪਰਵਾਨ ਕਰ ਲਏ 
“ਸਚੁ ਸਚਾ ਜਿਨ ਮਨਿ ਭਾਵਦਾ ਸੇ ਮਨਿ ਸਚੀ ਦਰਗਹ ਲਿਜੈ। ” 
-ਗਉ ੪, ਵਾਰ ੨0:੪ (312) 
ਹੋਰ ਰੂਪ: 
ਮੰਨਿ- 
“ਸਤਗੁਰ ਕਾ ਭਾਣਾ ਮੰਨਿ ਲਈ ਵਿਚਹੁ ਆਪੁ ਗਵਾਇ। ” 
-ਸਿਰੀ ੩, ੫੪, ੧੨ (34) 
(8) ਮੰਨ ਕੇ, ਪਰਵਾਨ ਕਰਕੇ 





3429 


“ਸਾਧ ਸੰਗਿ ਮਿਲਿ ਪਾਈਐ ਮਨਿ ਸਚੇ ਭਾਣਾ। ”” 
-ਗਉ ੫. ਵਾਰ ੧:੪ (318) 
ਹੋਰ ਰੂਪ: 
ਮੰਨਿ- 
“ਜੇ ਕੋ ਮੰਨਿ ਜਾਣੈ ਮਨਿ ਕੋਇ। (ਪਰਵਾਨ ਕਰਕੇ, ਮੰਨ ਕੇ) 
-ਜਪੁ ੧, ੧੨੧੬ (3) 
“ਹੁਕਮੁ ਮੰਨਿ ਸੁਖੁ ਪਾਇਆ ਪ੍ਰੇਮ ਸੁਹਾਗਣਿ ਹੋਇ । ? 
- ਗੂਜ ੩, ਵਾਰ ਬੰਸ, ੩, ੧:੪ (510) 
ਮੰਨਿਓ- 
“ਸਤਗੁਰੁ ਪੁਰਖੁ ਨ ਮੰਨਿਓ ਸਬਦਿ ਨ ਲਗੋ ਪਿਆਰੁ । (ਮੰਨਿਆ, ਵਿਸ਼ਵਾਸ 
ਲਿਆਂਦਾ) 
-ਸਿਰੀ ੩, ੫੩, ੫:੧ (34) 
ਮੰਨਿਅਉ- 
“ਗੁਰ ਅਮਰਦਾਸ ਜਾਲਪੁ ਭਣੈ ਤੂ ਇਕੁ ਲੋੜਹਿ ਇਕੁ ਮੰਨਿਅਉ । (ਮੰਨਦਾ) 
-ਸਵ ੩, ੧੨੧੬ (1394) 
(9) ਮਨ ਰਾਹੀਂ/ਦੁਆਰਾ 
“ਇਹ ਮਨਿ ਲੀਣ ਭਏ ਸੁਖਦੇਉ। ” 
-ਗਉ ਕਬ, ਅਸ ੩੬, ੮:੨ (330) 


(9) ਮਨ ਕੇ 
“ਮਨਿ ਅੰਧੈ ਜਨਮੁ ਗਵਾਇਆ। ” 


-ਆਸਾ ੧, ਵਾਰ ੩:੫ (464) 
ਮੰਨਿਅੜੀ ---- ਮੰਨ ਲਈ 
“ਜਿਨਿ ਸੁਣਿ ਮੰਨਿਅੜੀ ਅਕਥ ਕਹਾਣੀ ਰਾਮ। ? 
-ਬਿਲਾ ੧, ਛੰਤ ੨, ੩:੨ (844) 


(1) ਪਰਵਾਨ ਕੀਤਾ,ਵਿਸ਼ਵਾਸ਼ ਲਿਆਂਦਾ ਕਬੂਲ, ਕੀਤਾ 
“ਸੁਣਿਆ ਮੰਨਿਆ ਮਨਿ ਕੀਤਾ ਭਾਉ। ”? 
-ਜਪੁ ੧, ੨੧:੩ (4) 
“ਨਾਨਕ ਦਰਗਹ ਮੰਨਿਆ ਗੁਰ ਪੂਰੇ ਸਾਬਾਸਿ। "(ਭਾਵ ਸਤਿਕਾਰਿਆ ਗਿਆ) 
-ਸੂਹੀ ੪, ਅਸ ੨, ੧੪੨ (759) 
“ਜਿਨਾ ਸਤਿਗੁਰੁ ਮੰਨਿਆ ਜਨ ਨਾਨਕ ਵਡਭਾਗ ਲਹੰਨਿ। ” (ਸ਼ਰਧਾ, ਲਿਆਂਦੀ) 
-ਕਾਨ ੪, ਵਾਰ ਦਸ, ੪, ੧੨ (1316) 
(2) ਪਤੀਜੇ, ਰਾਜ਼ੀ ਹੋਏ 
ਜਾ ਸਤਿਗੁਰ ਕਾ ਮਨੁ ਮੰਨਿਆ ਤਾ ਪਾਪ ਕਸੰਮਲ ਭੰਨੇ । 
-ਗਉ ੪, ਵਾਰ ੨੫:੨ (314) 
(3) ਜੋ ਮੰਨ ਗਿਆ ਹੈ 
“ਨਾਨਕ ਮੰਨਿਆ ਮੰਨੀਐ ਬੁਝੀਐ ਗੁਰ ਪਰਸਾਦਿ। ” 
-ਰਾਮ ੩, ਵਾਰ ੧੪ਸ, ੪, ੨੨੨ (954) 
ਸ਼ਰਧਾ ਲਿਆਂਦੀ, ਵਿਸ਼ਵਾਸ਼ ਲਿਆਂਦਾ, ਵੇਖੋ “ਮੰਨਿਆਂ” (1) 





3430 


“ਜਿਨੀ ਸਤਿਗੁਰ ਮੰਨਿਆਂ ਹਉ ਤਿਨ ਕੇ ਲਾਗਉ ਪਾਇ। ”” 
-ਸਲੋ ੪, ੬੫ (1422) 


-ਸਿਰੀ ੧, ੭, ੧੧੨ (16) 
“ਏਕਸੁ ਸਿਉ ਮਨੁ ਰਹਿਆ ਸਮਾਏ ਮਨਿ ਮੰਨਿਐ ਮਨਹਿ ਮਿਲਾਵਣਿਆ। ”? 
(ਪਸੀਜਨ ਨਾਲ) 
-ਮਾਝ ੩, ਅਸ ੨੨, ੭:੩ (122) 
ਹੋਰ ਰੂਪ: 
ਮੰਨਿਹੁ- 
“ਹੁਕਮੁ ਮੰਨਿਹੁ ਗੁਰੂ ਕੇਰਾ ਗਾਵਹੁ ਸਚੀ ਬਾਣੀ। ” (ਮੰਨੋ ਪਰਵਾਨ ਕਰੋ) 
-ਰਾਮ ੩, ਅਨੰ ੯:੪ (918) 
ਮਨਿਚਿੰਦਿਆ-- ਮਨ ਚਾਹਿਆ, ਮਨ ਚਿਤਵਿਆ, ਮਨ ਇਛਤ 
“ਮਨਿਚਿੰਦਿਆ ਫਲੁ ਪਾਇਆ ਰਾਮ ਨਾਮੁ ਧਿਆਇਆ ਰਾਮ ਨਾਮ ਗੁਣ ਗਾਏ। ” 
-ਆਸਾ ੪, ਛੰਤ ੯, ੬:੨ (443) 
ਹੋਰ ਰੂਪ: 
ਮਨਿਚਿੰਦੀ- 
“ਧਰਮ ਅਰਥ ਕਾਮ ਸਭਿ ਪੂਰਨ ਮਨਿਚਿੰਦੀ ਇਛ ਪੁਜਾਏ। ” (ਮਨਚਾਹੀ) 
-ਸੂਹੀ ੫, ਛੰਤ ੧੧, ੪:੪ (785) 
ਮਨਿਚਿੰਦੇ- 
“ਮਨਿਚਿੰਦੇ ਸੇਈ ਫਲ ਪਾਵਹਿ। (ਮਨ ਚਾਹੇ) 
-ਮਾਝ ੫, ੩੫, ੨੨ (104) 
ਮਨਿਮੁਖਿ ---- ਮਨ ਦੀ ਮਤਿ ਮਗਰ ਲਗਨ ਵਾਲੇ ਨੇ, ਆਪ ਹੁਦਰੇ ਨੇ 
““ਮਿਥਨ ਮਨੋਰਥ ਸੁਪਨ ਆਨੰਦ ਉਲਾਸ ਮਨਿਮੁਖਿ ਸਤਿ ਕਹੇ। ”” 
-ਆਸਾ ੫, ੧੪੨, ੨੨੧ (406) 


“ਜਿਨਿ ਜਨਿ ਸੁਣੀ ਮਨੀ ਹੈ ਜਿਨਿ ਜਨਿ ਤਿਸੁ ਜਨ ਕੈਹਉ ਕੁਰਬਾਨੰਤੀ। ” 
-ਨਟ ੪, ੮, ੧੨ (977) 


“ਹਾਜਰਾ ਹਜੂਰਿ ਦਰਿ ਪੇਸਿ ਤੂੰ ਮੱਨੀ। ” 
-ਤਿਲੰ ਨਾਮ, ੨, ੧੨ (727) 


“ਜਿਨਾ ਗੁਰਸਿਖਾ ਕਉ ਹਰਿ ਸੰਤੁਸ਼ਟੁ ਹੈ ਤਿਨੀ ਸਤਿਗੁਰ ਕੀ ਗਲ ਮੰਨੀ। ” 
-ਵਡ ੪, ਵਾਰ ੧੨:੪ (591) 


ਮੰਨੀਅਹਿ ---- ਪਰਵਾਨ ਹੁੰਦੇ ਭਾਵ ਸਤਿਕਾਰੇ ਜਾਂਦੇ ਹਨ 





3431 


“ਆਗੈ ਦਰਗਹਿ ਮੰਨੀਅਹਿ ਮਿਲੈ ਨਿਥਾਵੇ ਥਾਉ। ”” 
-ਸਿਰੀ ੫, ੧00, ੧:੩ (53) 
ਹੋਰ ਰੂਪ: 
ਮੰਨੀਅਨਿ- 
“ਸਚੀ ਦਰਗਹ ਮੰਨੀਅਨਿ ਗੁਰ ਕੈ ਪੇਮ ਪਿਆਰਿ। ” (ਆਦਰ ਪ੍ਰਾਪਤ ਕਰਦੇ ਹਨ) 
-ਮਾਝ ੧, ਵਾਰ ੧੨:੭ (143) 
ਮੰਨੀ ਜਾਂਦੀ /ਭਾਵ ਆਖੀ (ਗਿਣੀ) ਜਾਂਦੀ ਹਾਂ 
“ਜੀਅ ਪ੍ਰਾਨ ਮੇਰਾ ਧਨੋ ਸਾਹਿਬ ਕੀ ਮਨੀਆ। ”? 
-ਆਸਾਂ ੫. ੧੧੭, ੧”:੧ (400) 


“ਅਗੈ ਗਈ ਨ ਮੰਨੀਆ ਮਰਉ ਵਿਸੂਰਿ ਵਿਸੂਰੇ। ” 


-ਵਡ ੧, ੩, ੧:੧੨ (558) 


ਮਨੀਆਰੁ ---- ਚੂੜੀਆਂ ਵੇਚਨ ਅਥਵਾ ਚੜ੍ਹਾਉਣ ਵਾਲੇ 
“ਨਾ ਮਨੀਆਰੁ ਨ ਚੂੜੀਆ ਨਾ ਸੇ ਵੰਗੁੜੀਆਹਾ। ” 
-ਵਡ ੧, ੩, ੧:੭ (558) 


“ਨਾਉ ਪੂਜੀਐ ਨਾਉ ਮੰਨੀਐ ਅਖੰਡੁ ਸਦਾ ਸਚੁ ਸੋਇ। ” 
-ਸਿਰੀ ੧, ੮, ੩:੩ (17) 

(2) ਆਦਰ ਪਾਉਣਾ, ਸਤਿਕਾਰਿਆ ਜਾਣਾ 
“ਬਿਨੁ ਨਾਂਵੈ ਕੋਇ ਨ ਮੰਨੀਐ ਮਨਮੁਖਿ ਪਤਿ ਗਵਾਈ। ” 

-ਆਸਾ ੩, ਅਸ ੨੯, ੬:੧ (426) 
(3) ਜਾਣਿਆ ਜਾਂਦਾ ਹੈ, ਵਜਦਾ ਹੈ 
“ਨਾਮਹੁ ਹੀ ਨਾਮੁ ਮੰਨੀਐ ਨਾਮੇ ਵਡਿਆਈ। ”? 

-ਆਸਾ ੩, ਅਸ ੨੯, ੭:੩ (426) 


“ਦੁਤੀਆ ਤੇਰੀ ਮਨੀਐ ਪਾਂਤਿ। ”” 
-ਆਸਾ ੫, ੧੨, ੧:੨ (374) 
(1) ਮਨ, ਹਿਰਦਾ, ਦਿਲ 
“ਗਾਵਨਿ ਮੋਹਣੀਆ ਮਨੁ ਮੋਹਨਿ ਸੁਰਗਾ ਮਛ ਪਾਇਆਲੇ। ” 
-ਜਪੁ ੧, ੨੭, ੧੧ (16) 
“ਮਨੁ ਰਾਜਾ ਮਨੁ ਮਨ ਤੇ ਮਾਨਿਆ। ” 
-ਭੈਰ ੧, ੨, ੩੧ (1125) 
(ਮਹਾਨਕੋਸ਼ ਇਥੇ ਅਰਥ “ਦਾਨਾ?” ਵਿਚ ਪ੍ਰਵਾਨ ਵਿਵੇਕੀ ਕਰ ਰਿਹਾ ਹੈ) 
(2) ਆਤਮਾ 
“ਤਿਨ ਭੀ ਤਨ ਮਹਿ ਮਨੁ ਨਹੀ ਪੇਖਾ। ? 
-ਗਉ ਕਬ, ਅਸ ੩੬, ੩:੨ (330) 





3432 


“ਤਨ ਛੂਟੇ ਮਨੁ ਕਹਾ ਸਮਾਈ। ”” 
-ਗਉ ਕਬ, ਅਸ ੩੬, ੪:੨ (330) 
(3) ਜੀਵ (ਭਾਵ) 
“ਜੇਤੇ ਸਾਸ ਗ੍ਰਾਸ ਮਨੁ ਲੇਤਾ ਤੇਤੇ ਹੀ ਗੁਨ ਗਾਈਐ। ” 
-ਗਉ ੫. ੧੫੩”, ੧:੧ (213) 
(ਮਹਾਨਕੋਸ਼ ਅਰਥ “ਸਰੀਰ” ਕਰਦਾ ਹੈ) 
“ਮਨੁ ਪਰਦੇਸੀ ਆਇਆ ਮਿਲਿਓ ਸਾਧ ਕੈ ਸੰਗਿ।”? 
-ਆਸਾ ੫. ਅਸ ੨, ੨੯੧ (431) 
(4) ਭਾਵ ਸੁਭਾ, ਆਚਰਣ 
“ਕਾਇਆ ਕਾਗਦੁ ਮਨੁ ਪਰਵਾਣਾ। ” 
-ਧਨਾ ੧, ੭, ੧:੧ (662) 
(5) ਮਾਨੋ 
“ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ । ? 
-ਬਸੰ ਰਾਮਾ, ੧, ੧੨ (1195) 
(6) ਮਨੁੱਖਾ ਦੇਹ 
“ਹਉਮੈ ਵਿਚਿ ਸੇਵਾ ਨ ਹੋਵਈ ਤਾ ਮਨੁ ਬਿਰਥਾ ਜਾਇ। ”” 
-ਵਡ ੩, ੯, ੧੨ (560) 


“ਨੀਹਿ ਜਿ ਵਿਧਾ ਮੰਨੁ ਪਛਾਣੂ ਵਿਰਲੋ ਥਿਓ। ” 
-ਗਉ ੫. ਵਾਰ ੧੪ਸ, ੫, ੨:੧ (321) 


“ਦੁਖੁ ਸੁਖੁ ਦੁਇ ਦਰਿ ਕਪੜੇ ਪਹਿ ਰਹਿ ਜਾਇ ਮਨੁਖ। ” 
-ਮਾਝ ੧, ਵਾਰ ੨੪ਸ, ੧, ੨੨ (149) 
ਹੋਰ ਰੂਪ: 
ਮਨੁਖਾ- 
“ਸਾਧਿਕ ਸਿਧ ਸੁਰਦੇਵ ਮਨੁਖਾ ਬਿਨੁ ਸਾਧੂ ਸਭਿ ਧ੍ਰੋਹਨਿ ਧ੍ਰੋਹੇ। (ਮਨੁੱਖ) 
-ਆਸਾ ੫, ੧, ੧":੨ (370) 
“ਚਹੁ ਜਗਾ ਕਾ ਹੁਣਿ ਨਿਬੇੜਾ ਨਰ ਮਨੁਖਾ ਨੋ ਏਕੁ ਨਿਧਾਨਾ। ”(ਮਨੁਖਾਂ) 
-ਬਿਲਾ ੩, ੪, ੨੧ (797) 
ਮਨੁਖਾਇ ---- ਮਨੁੱਖਾਂ ਨੂੰ 
“ਗੁਪਤੁ ਕਰਤਾ ਸੰਗਿ ਸੋ ਪਰ੍ਭੁ ਡਹਕਾਵਏ ਮਨੁਖਾਇ। ”? 
-ਮਾਰੂ ੫, ੧੧, ੧:੧ (1001) 


_“ਧੇਟੁ ਭਰਿਓ ਪਸੂਆ ਜਿਉ ਸੋਇਓਂ ਮਨੁਖੁ ਜਨਮੁ ਹੈ ਹਾਰਿਓ। ” 
-ਮਾਰੂ ਕਬ, ੧, ੧":੨ (1105) 


ਹੋਰ ਰੂਪ: 
ਮਨੂਥੂ - 





3433 


“ਸਿਧ ਮਨੁਖੁ ਦੇਵ ਅਰੁ ਦਾਨਵ ਇਕੁ ਤਿਲ ਤਾ ਕੋ ਮਰਮੁ ਨ ਪਾਵਤ। ” (ਮਨੁੱਖ) 
-ਸਸ ੫, ੭":੩ (1188) 
ਮਨੁਥੁ- 
“ਪ੍ਰਥਮੇ ਨਾਨਕ ਚੰਦੁ ਜਗਤ ਭਯੋ ਆਨੰਦੁ ਤਾਰਨਿ ਮਨੁਖ ਜਨ ਕੀਅਉ 
ਪ੍ਰਗਾਸ। (ਮਨੁੱਖ) 
-ਸਵ ੪, ਨਲ ੪:੨ (1399) 


“ਇਹੁ ਮਨੂਆ ਅਤਿ ਸਬਲ ਹੈ ਛਡੇ ਨ ਕਿਤੈ ਉਪਾਇ। ” 
-ਸਿਰੀ ੩, ੫੧, ੪:੧ (33) 
“ਜਲਨਿ ਬੁਝੀ ਸੀਤਲੁ ਹੋਇ ਮਨੂਆ ਸਤਿਗੁਰ ਕਾ ਦਰਸਨ ਪਾਏ ਜੀਉ। ” 
-ਮਾਝ ੫, ੩0, ੧੧੨ (103) 
“ਮਨੂਆ ਅਸਥਿਰੁ ਸਬਦੇ ਰਾਤਾ ਏਹਾ ਕਰਣੀ ਸਾਰੀ। ”” 
-ਰਾਮ ੧, ਅਸ ੯, ੧੮:੧ (908) 
(ਮਹਾਨਕੋਸ਼, ਇਸ ਦੇ ਅਰਥ “ਅੰਤਹ ਕਰਣ ਕਰਦਾ ਹੈ) 
(2) ਮੋਹ, ਮਮਤਾ 
“ਮਨਮਹਿ ਮਨੂਆ ਜੇ ਮਰੈ ਤਾ ਪਿਰੁ ਰਾਂਵੈ ਨਾਰਿ। ” 
-ਸਿਰੀ ੧, ਅਸ ੯, ੪:੧ (58) 
(ਸ਼ਬਦਾਰਥ ਅਰਥ ਮਨ ਹੀ ਕਰਦਾ ਹੈ) 
(3) ਮੰਨ ਲਈ, ਸਮਝ ਲਈ 
“ਜੋ ਪਰਾਈ ਸੁ ਅਪਨੀ ਮਨੂਆ। ” 
ਟੋਡੀ ੫, ੧੬, ੧:੨ (715) 
(4) ਆਦਮੀ 
“ਮਨੂਆ ਅੰਧੁ ਨ ਚੇਤਈ ਪੜੈ ਅਚਿੰਤਾ ਜਾਲੂ। ” 
-ਰਾਮ ੩, ਵਾਰ ੧੮ਸ, ੧, ੨:੨ (955) 


2੩ 


“ਪਾਪ ਬਿਕਾਰ ਮਨੂਰ ਸਭਿ ਲਦੇ ਬਹੁ ਭਾਰੀ। ” 
-ਸਾਰ ੪, ਵਾਰ ੨੭੩ (1247) 


“ਸਤਿਗੁਰ ਕੀਜੇ ਸਰਣੀ ਆਵੈ ਫਿਰਿ ਮਨੂਰਹੁ ਕੰਚਨੁ ਹੋਹਾ। ” 
-ਰਾਮ ੫, ਵਾਰ ੭ਸ, ੫, ੨:੯ (960) 


-ਮਾਰੂ ੩, ਸੋਲਾ ੪, ੪:੧ (1047) 


“ਭਇਆ ਮਨੂਰੁ ਕੰਚਨੁ ਫਿਰਿ ਹੋਂਵੈ ਜੇ ਗੁਰੁ ਮਿਲੈ ਤਿਨੇਹਾ। ” (ਨਿਕੰਮਾ ਲੋਹਾ) 
-ਮਾਰੂ ੧, ੩, ੪੨੧ (990) 





3434 


ਮਨੁਰੈ- 
““ਮਨੂੰਰੈ ਤੇ ਕੰਚਨ ਭਏ ਭਾਈ ਜੋਤੀ ਜੋਤਿ ਮਿਲਾਇ। ”(ਗਲੇ ਸੜੇ ਲੋਹੇ ਤੋ”) 
-ਸੋਰ ੩, ਅਸ ੨, ੩:੧ (638) 
(1) ਮਨਨ ਕਰੇ 
“ਜਾ ਲਾਹਾ ਦੇਇ ਤਾ ਸੁਖੁ ਮਨੇ ਤੋਟੈ ਮਰਿ ਜਾਈ। (ਮਹਿਸੂਸ ਕਰਦਾ ਹੈ) 
-ਗਉ ੪, ੪੮, ੩:੨ (166) 
“ਹਰਿ ਪੁਭ ਸੰਗਿ ਖੇਲਹਿ ਵਰ ਕਾਮਨਿ ਗੁਰਮੁਖਿ ਖੋਜਤ ਮਨ ਮਨੇ। ”(ਮਨ ਜਾਂਦਾ ਹੈ) 
-ਬਸੰ ੧, ੬, ੧":੨ (1170) 
(2) ਮਨ ਨੂੰ 
“ਸਚੁ ਨਾਮੁ ਪਾਇਆ ਗੁਰਿ ਦਿਖਾਇਆ ਮੈਲੂ ਨਮੀ ਸਚ ਮਨੇ । ? 
-ਧਨਾ ੧, ਛੰਤ ੧, ੨:੬ (688) 
(3) ਮੰਨ ਕੇ 
“ਮੇਰੇ ਮਨ ਜਪਿ ਹਰਿ ਹਰਿ ਨਾਮੁ ਮਨੇ। ” 
-ਨਟ ੪, ੫, ੧":੧ (976) 


(1) ਮਨਨ ਕਰਨ ਵਾਲਾ 
“ਮੰਨੇ ਕੀ ਗਤਿ ਕਹੀ ਨ ਜਾਇ। ”” 
-ਜਪੁ ੧, ੧੨੧੧ (3) 
(2) ਮਨਨ ਕਰੇ ਪਰਵਾਨ ਕਰੇ, ਵਿਸ਼ਵਾਸ ਲਿਆਵੇ 
“ਸਤਿਗੁਰ ਵਚਨੁ ਰਤੰਨੁ ਹੈ ਜੋ ਮੰਨੇ ਸੁ ਹਰਿ ਰਸੁ ਖਾਇ। ” 
-ਸਿਰੀ ੪, ੬੯, ੨੧੨ (41) 
“ਜਿਸ ਨੋ ਮੰਨੇ ਆਪਿ ਸੋਈ ਮਾਨੀਐ। ”(ਮਾਨਤਾ ਦੇਣ, ਪ੍ਰਵਾਨ ਕਰੇ) 
-ਆਸਾ ੫, ੧0੮. ੩੧ (398) 
“ਸਭੁ ਕੋ ਤਿਸੁ ਮੰਨੇ ਹਾਂ। (ਭਾਵ ਆਦਰ ਕਰਦਾ ਹੈ) 
-ਆਸਾ ੫, ੧੬0, ੨੪ (410) 
“ਜਿ ਸਤਿਗੁਰ ਨੋ ਮਿਲਿ ਮੰਨੇ ਸੁਹਲਤਿ ਪਲਤਿ ਸਿਝੈ ਜਿ ਵੇਮੁਖੁ ਹੋਵੈ ਸੁ ਫਿਰੈ 
ਭਰਿਸਟ ਥਾਨੁ । ” (ਸ਼ਰਧਾ ਲਿਆਵੇ) 
-ਬਿਲਾ ੪, ਵਾਰ ੧0:੪ (853) 


(3) ਪਤੀਜੇ, ਖੁਸ਼ ਹੋਵੇ 
“ਸਾ ਸੇਵਾ ਕੀਤੀ ਸਫਲ ਹੈ ਜਿਤੁ ਸਤਿਗੁਰ ਕਾ ਮਨੁ ਮੰਨੇ । ” 
-ਗਉ ੪, ਵਾਰ ੨੫:੧ (314) 
“ਮੈ ਹਰਿ ਪੁਭੁ ਪਿਆਰਾ ਦਸਿ ਗੁਰੁ ਮਿਲਿ ਹਰਿ ਮਨੁ ਮੰਨੇ । ”(ਖੁਸ਼ ਹੋਵੇ, ਪਤੀਜੇ) 
-ਆਸਾਂ ੪, ਛੰਤ ੧੬, ੩:੩ (449) 


“ਨਾਨਕੁ ਤਿਨ ਵਿਟਹੁ ਵਾਰਿਆ ਮੇਰੀ ਜਿੰਦੁੜੀਏ ਹਰਿ ਸੁਣਿ ਹਰਿ ਨਾਮੁ ਮਨੇਸਹਿ 
ਰਾਮ। ?” 

-ਬਿਹਾ ੪, ਛੰਤ ੪, ੩:੪ (540) 
(1) ਮਨ ਵਿਚ, ਮਨ ਅੰਦਰ 
“ਜਪੁ ਤਪੁ ਸੰਜਮੁ ਮਨੈ ਮਾਹਿ ਬਿਨੁ ਨਾਂਵੈ ਧ੍ਰਿਗੁ ਜੀਵਾਸੁ। ” 





3435 


-ਸਿਰੀ ੪, ਵਾਰ ੯ਸ, ੩, ੨:੬ (86) 
(2) ਮਨ ਦੇ 
“ਵਿਣੁ ਮਨੈ ਜਿ ਹੋਰੀ ਨਾਲਿ ਲੁਝਣਾ ਜਾਸੀ ਜਨਮੁ ਗਵਾਇ। ”? 
-ਸਿਰੀ ੪, ਵਾਰ ੧੨ਸ, ੩, ੨:੮ (87) 


“ਮੰਨੈ ਸੁਰਤਿ ਹੋਵੈ ਮਨਿ ਬੁਧਿਂ। ? 
-ਜਪੁ ੧, ੧੩੨੧ (3) 
(2) ਪਰਵਾਨ ਕਰੇ, ਵਿਸ਼ਵਾਸ ਲਿਆਵੇ 
“ਪੁਰੇ ਗੁਰ ਕੇ ਹੁਕਮੁ ਨ ਮੰਨੈ ਓਹੁ ਮਨਮੁਖੁ ਅਗਿਆਨੁ ਮੁਠਾ ਬਿਖੁ ਮਾਇਆ। ”? 
੍‌੍ -ਗਉ ੪, ਵਾਰ ਦਸ, ੪, ੨:੧ (303) 


“ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨਿਦਿਨੋ ਮੋਹਿ ਆਹੀ ਪਿਆਸਾ। ” 
-ਧਨਾ ੧, ਸੋਹ ੩, ੪੧ (13) 


“ਚਲੇ ਚਲਣਹਾਰ ਵਿਚਾਰਾ ਲੇਇ ਮਨੋ । (ਮਨ ਵਿਚ) 
-ਆਸਾ ਫਰ, ੨, ੭੯੧ (488) 


-ਗਉ ੫. ਸੁਖ ੭, ੨:੬ (271) 


ਮਨੋਹਰੁ 
“ਸੀ ਰੰਗੋ ਦਇਆਲ ਮਨੋਹਰੁ ਭਗਤਿ ਵਛਲੁ ਬਿਰਦਾਇਆ। ”(ਭਾਵ ਸੁੰਦਰ, ਮਨ 
ਮੋਹ ਲੈਣ ਵਾਲਾ) 


-ਗਉ ੫. ਛੰਤ, ੩, ੨:੨ (248) 


“ਪਰਮਾਦਿ ਪੁਰਖ ਮਨੋਪਿਮੰ ਸਤਿ ਆਦਿ ਭਾਵ ਰਤੰ। ? 
-ਗੂਜ ਦੇਵ, ੧, ੧੧੧ (526) 


€) 


ਇਛਾ, ਸੰਕਲਪ, ਭਾਵਨਾਵਾਂ ਆਸ਼ੇ 
“ਸਗਲ ਮਨੋਰਥ ਪੁਰਨ ਹੋਏ ਕਦੇ ਨ ਹੋਇ ਦੁਖਾਲਾ ਜੀਉ । ? 
੍‌੍ -ਮਾਝ ੫, ੪0, ੪:੩ (106) 
“ਪਾਏ ਮਨੋਰਥ ਸਭਿ ਜੋਨੀ ਨਹ ਭਵੈ । ” 
-ਗੂਜ ੫, ਵਾਰ ੨0ਸ, ੫, ੧:੪ (523) 
“ਰਚੰਤਿ ਮੂੜ ਅਗਿਆਨ ਅੰਧਹ ਨਾਨਕ ਸੁਪਨ ਮਨੋਰਥ ਮਾਇਆ। ” (ਮਨ 
ਅਰਥ = ਮਨ ਦੀਆਂ ਚਾਹੀਆਂ ਵਸਤਾਂ) 
-ਜੈਤ ੫, ਵਾਰ ਦਸ, ੫, ੧:੨ (707) 
ਹੋਰ ਰੂਪ: 


ਮਨੋਰਥੁ- 





3436 


“ਆਸ ਮਨੋਰਥੁ ਪੂਰਨੁ ਹੋਂਵੈ ਭੇਟਤ ਗੁਰ ਦਰਸਾਇਆ ਜੀਉ। ”(ਆਸ਼ਾ, ਉਦੇਸ਼) 
-ਮਾਝ ੫, ੩੨, ੨:੩ (104) 


-ਆਸਾ ਨਾਮ, ੩, ੧੧੨ (485) 


-ਧਨਾ ਤ੍ਰਿਲੋ, ੧, ੪:੩ (695) 


“ਸੰਜਮੁ ਸਤੁ ਸੰਤੋਖੁ ਸੀਲ ਸੰਨਾਹੁ ਮਫੁਟੈ। ”” 


-ਸਵ ੪, ਕਲ ੬:੪ (1397) 


(1) ਮੈਨੂੰ 
“ਉਪਦੇਸ ਗੁਰੁ ਮਮ ਪੁਨਹਿ ਨ ਗਰਭੰ ਬਿਖੁ ਤਜਿ ਅੰਮ੍ਰਿਤੁ ਪੀਆਇਆ। ”? 
੍‌੍ -ਗੂਜ ੧, ਅਸ ੧, ੮:੨ (503) 
ਹੋਰ ਰੂਪ: 
ਮਮੰ- 
“ਸਰਬ ਸੀਲ ਮਮੰ ਸੀਲ ਸਰਬ ਪਾਵਨ ਮਮ ਪਾਵਨਹ। ”” 
-ਸਸ ੫. ੩੮੧ (1357) 
(2) ਮੇਰੇ 
“ਮਮ ਸਰ ਮੁਇ ਅਜਰਾਈਲ ਗਿਰਫਤਹ ਦਿਲ ਹੇਚਿ ਨ ਦਾਨੀ। ”” 
੍‌ -ਤਿਲੰ ੧, ੧, ੧":੨ (721) 
(3) ਮਮਤਾ, ਮੋਹ 
“ਅਨਿਤ ਬਿਉਹਾਰ ਅਚਾਰ ਬਿਧਿ ਹੀ ਨਤ ਮਮ ਮਦ ਮਾਤ ਕੋਪ ਜਰੀਆ। ” 
-ਕਾਨ ੫, ੩0, ੨:੧ (1303) 


“ਹਉਮੈ ਮਮਤਾ ਮੋਹਣੀ ਸਭ ਮੁਠੀ ਅਹੰਕਾਰਿ। ” 
-ਸਿਰੀ ੧, ੧੨੪, ੧%:੨ (19) 
“ਹਉਮੈ ਮਮਤਾ ਗੁਰ ਸਬਦਿ ਵਿਸਾਰੀ। ? 
-ਗਉ ੧, ਅਸ ੧0, ੮:੧ (225) 
“ਮਨਮੁਖ ਅਹੰਕਾਰੁ ਸਲਾਹਦੇ ਹਉਮੈ ਮਮਤਾ ਵਾਦੁ । ” 
-ਗਉ ੪, ਵਾਰ ੨ਸ, ੪, ੧੨ (301) 
(2) ਮੇਰਾ ਪਣ, ਅਪਣਤ 
“ਬੰਧਨ ਮੁਕਤੁ ਸੰਤਹੁ ਮੇਰੀ ਰਾਖੇ ਮਮਤਾ। ”? 
-ਸਿਰੀ ੫, ੯੭, ੩੨ (52) 
“ਹਉਮੈ ਮਮਤਾ ਮਾਇਆ ਸੰਗਿ ਨ ਜਾਈ ਰਾਮ। ”(ਮੈ ਮੇਰੀ) 
-ਆਸਾਂ ੧, ਛੰਤ ੩, ੨੨ (437) 
“ਮਮਤਾ ਕੀ ਮਨੁ ਉਤਰੈ ਲਿਹੁ ਮਨੁ ਹਛਾ ਹੋਇ। ”(ਭਾਵ ਹਉਮੈ) 





3437 


-ਵਡ ੩, ੧, ੪:੨ (558) 
“ਹਿੰਸਾ ਮਮਤਾ ਮੋਹੁ ਚੁਕਾਵੈ। ” (ਆਪਣਾਪਣ ਭਾਵ ਮਲਕੀਅਤ ਦੀ ਚਾਹ) 
-ਬਿਲਾ ੧, ਥਿਤੀ ੧੩:੨ (840) 
ਗੁਰਮੁਖੀ ਲਿੱਪੀ ਦਾ 30ਵਾਂ ਅਖਰ“ਮ? 
“ਮਮਾ ਮਾਗਨਹਾਰ ਇਆਨਾ। ” 
-ਗਉ ੫. ਬਾਅ ੪੧:੧ (258) 
ਹੋਰ ਰੂਪ: 
ਮੰਮਾ- 
“ਕਾਇਆ ਭੀਤਰਿ ਅਵਰੋ ਪੜਿਆ ਮੰਮਾ ਆਖਰੁ ਵੀਸਰਿਆ। ”( ਭਾਵ ਮਰਨਾ) 
-ਆਸਾ ੧, ਪਟੀ ੨੮:੨ (434) 
(1) ਗੁਰਮੁਖੀ ਲਿਪੀ ਦਾ ਇਕ ਅਖਰ “ਮ? ਵੇਖੋ ਮਮਾ 
(2) ਥਨ 
“ਮਾਸਹੁ ਬਾਹਰਿ ਕਢਿਆ ਮੰਮਾ ਮਾਸੁ ਗਿਰਾਸੁ । ” 
-ਮਲਾ ੧, ਵਾਰ ੨੫ਸ, ੧, ੧:੩ (1289) 
“ਮਮੇ” ਅਖਰ ਤੋ (ਉਪਦੇਸ਼ ਹੈ) 
“ਮੰਸੈ ਮੋਹੁ ਮਰਣੁ ਮਧੁਸੂਦਨੁ ਮਰਣੁ ਭਇਆ ਤਬ ਚੇਤਵਿਆ। ” 
-ਆਸਾ ੧, ਪਟੀ ੨੮੧ (434) 
“ਮੰਮੈ ਮਤਿ ਹਿਰਿ ਲਈ ਤੇਰੀ ਮੂੜੇ ਹਉਮੈ ਵਡਾ ਰੋਗੁ ਪਇਆ। ”(ਭਾਵ ਮੋਹ/ ਮਮਤਾ 


-ਆਸਾ ੩. ੭੧ (435) 


ਮਯ ਅਰਜੁਨ ਗੁਰੁ ਭਗਤਿ ਕੈ ਹੇਤਿ ਪਾਇ ਰਹਿਓ ਮਿਲਿ ਰਾਮ 


-ਸਵ ੪, ਮਥੁ ੩:੪ (1408) 
ਸ਼ਬਦਾਂ ਦੇ ਅੰਤ ਤੇ ਆਉਂਦੇ ਦਾ ਅਰਥ ਹਨ ਸਰੂਪ 
“ਸਰਬਗੂ ਪੂਰਨ ਪੁਰਖ ਭਗਵਾਨਹ ਭਗਤਿ ਵਛਲ ਕਰੁਣਾ ਮਯਹ । ”” 
-ਸਸ ੫, ੨੧੪ (1356) 
“ਮਯ (ਸ਼ਰਾਬ) ਦਾ ਮਤਾ (ਮਸਤ) 
“ਕਬੀਰ ਕਾਇਆ ਕਜਲੀ ਬਨੁ ਭਇਆ ਮਨੁ ਕੁੰਚਰੁ ਮਯਮੰਤੁ । ”” 
-ਸਲੋਗ ਕਬ, ੨੨੪੦੧ (1376) 


“ਹੇ ਸਰਣਿ ਜੋਗ ਦਯਾਲਹ ਦੀਨਾ ਨਾਥ ਮਯਾ ਕਰੋ। ” 


-ਸਸ ੫, ੫0:੩ (1358) 





3438 


-ਗਉ ਕਬ, ੧੨, ੧":੧ (325) 
“ਅਬ ਕੈਸੇ ਮਰਉ ਮਰਨਿ ਮਨੁ ਮਾਨਿਆ। ”?” 
-ਗਉ ਕਬ, ੨0, ੧":੧ (327) 


“ਵਰਮੀ ਮਾਰੀ ਸਾਪੁ ਨ ਮਰਈ ਨਾਮੁ ਨ ਸੁਨਈ ਡੋਰਾ। ? 
-ਆਸਾ ੫, ੪੨, ੧੯੨ (381) 


“ਕਰੁ ਗਹਿ ਲੀਏ ਨਾਨਕ ਜਨ ਅਪਨੇ ਅੰਧ ਘੋਰ ਸਾਗਰ ਨਹੀ ਮਰਸਨ। ?” 
-ਕਾਨ ੫, ੨੯, ੨੨ (1303) 
ਹੋਰ ਰੂਪ: 
ਮਰਸਨਿ- 
“ਵਿਣੁ ਸਚੇ ਦੂਜਾ ਸੇਵਦੇ ਹੁਇ ਮਰਸਨਿ ਬੁਟੁ । ”(ਮਰਨਗੇ) 
-ਗਉ ੪, ਵਾਰ ੨੯੪ (315) 


“ਮਰਸੀ ਹੋਇ ਵਿਛਾਣਾ ਮਨਿ ਤਨਿ ਭੰਗੂ ਹੈ। ”” 
-ਸੂਹੀ ੧, ਅਸ ੩, ੬:੨ (752) 


“ਕਿਆ ਜਾਣਾ ਕਿਵ ਮਰਹਗੇ ਕੈਸਾ ਮਰਣਾ ਹੋਇ। ” 


-ਬਿਹਾ ੪, ਵਾਰ ੧੭ਸ, ੩, ੨:੧ (555) 


“ਮਰਹਟ ਲਗਿ ਸਭੁ ਲੋਗੁ ਕੁਟੰਬੁ ਮਿਲਿ ਹੰਸੁ ਇਕੇਲਾ ਜਾਇ। ”? 
-ਕੇਦਾ ਕਬ, ੬, ੧:੨ (1124) 


“ਨਾ ਓਹਿ ਮਰਹਿ ਨ ਠਾਗੇ ਜਾਹਿ। ” 
-ਜਪੁ ੧, ੩੭:੭ (8) 
ਹੋਰ ਰੂਪ: 
ਮਰਹੁ- 
“ਲਾਜ ਨ ਮਰਹੁ ਕਹਹੁ ਘਰੁ ਮੇਰਾ। ”(ਮਰ ਜਾਵਾਂ) 
-ਗਉ ਕਬ, ੧੧, ੧":੧ (325) 
“ਝੰਝੈ ਝੂਰਿ ਮਰਹੁ ਕਿਆ ਪ੍ਰਾਣੀ ਜੋ ਕਿਛੁ ਦੇਣਾ ਸੁ ਦੇ ਰਹਿਆ। ”(ਮਰਦਾ ਹੈ) 
-ਆਸਾਂ ੧, ਪਟੀ ੧੨:੧ (433) 
“ਜੀਵਤ ਮਰਹੁ ਭਵਜਲੁ ਜਗੁ ਤਰਣਾ। (ਮਰੋ) 
-ਮਾਰੂ ੧, ਸੋਲਾ ੨0, ੧:੨ (1040) 
ਮਰਹੁਗੇ- 
“ਗਿਆਨੁ ਧਿਆਨੁ ਗੁਣ ਸੰਜਮੁ ਨਾਹੀ ਜਨਮਿ ਮਰਹੁਗੇ ਝੂਠੇ । ” 
-ਸਿਰੀ ੧, ਪਹ ੨, ੨੪ (75) 





3439 


“ਮਰਕਟ ਮੁਸਟੀ ਅਨਾਜ ਕੀ ਮਨ ਬਉਰਾ ਰੇ ਲੀਨੀ ਹਾਥੁ ਪਸਾਰਿ। ? 
-ਗਉ ਕਬ, ੫੭, ੨:੧ (336) 


ਹੋਰ ਰੂਪ: 
ਮਰਕਟ- 
“ਬਿਖਯੰਤ ਜੀਵੰ ਵਸੂੰ ਕਰੋਤਿ ਨਿਰਤ੍ਹੰ ਕਰੋਤਿ ਜਥਾ ਮਰਕਟਹ । (ਬਾਂਦਰ) 
-ਸਸ ੪, ੪੭੧੨ (1358) 
ਅਮਰਕ, ਸ਼ੁਕਰ ਦਾ ਪੁੱਤਰ ਜੋ ਪ੍ਰਹਿਲਾਦ ਨੂੰ ਪੜਾਨ ਲਈ ਨੀਯਤ ਕੀਤੇ ਗਏ ਸਨ 


-ਭੈਰ ੩, ੨0, ੩:੧ (1133) 


“ਸੰਡੇ ਮਰਕੈ ਕਹਿਓ ਜਾਇ। ”(ਅਮਰਕ ਨੇ) 
-ਬਸੰ ਕਬ, ੪, ੨੧ (1194) 
(ਫਾ. ਮਰਗ) ਮੌਤ 
“ਫਰੀਦਾ ਮੰਡਪ ਮਾਲੂ ਨਲਾਇ ਮਰਗ ਸਤਾਣੀ ਚਿਤਿ ਧਰਿ। ? 
-ਸਲੋ ਫਰ, ੫੮੧ (1381) 


“ਮਰਘਟ ਲਉ ਸਭੁ ਲੋਗੁ ਕੁਟੰਬੁ ਭਇਓ ਆਗੈ ਹੰਸੁ ਅਕੇਲਾ । ”” 
-ਸੋਰ ਕਬ, ੨, ੩੨ (654) 


“ਕੁਹਕਤ ਕਪਟ ਖਪਟ ਖਲ ਗਰਜਤ ਮਰਜਤ ਮੀਚੁ ਅਨਿਕ ਬਰੀਆ। ” 
-ਕਾਨ ੫. ੩0, ੧":੧ (1303) 


“ਸਭ ਤੇ ਊਚ ਊਚ ਤੇ ਊਚੋ ਅੰਤੁ ਨਹੀ ਮਰਜਾਦ। ” 
-ਸਾਰ ੫. ੭੮, ੨੧ (1219) 
ਮਰਜਾਦੁ ਮਰਯਾਦਾ, ਸਮਾਜ ਦਾ ਥਾਪਿਆ ਹੋਇਆ ਨਿਯਮ ਵੇਖੋ “ਨਾ ਮਰਜਾਦੁ ? 
“ਨਾ ਮਰਜਾਦੁ ਆਇਆ ਕਲਿ ਭੀਤਰਿ ਬਾਹੁੜਿ ਜਾਸੀ ਨਾਗਾ। ” 
-ਸਿਰੀ ੧, ਪਹ ੧, ੧:੪ (74) 
ਮਰਜੀਵੜੇ---- ਮਰ ਕੇ ਜੀਵਨ ਵਾਲੇ, ਸੰਸਾਰ ਵਲੋ ਮਰ ਪ੍ਰਭੂ ਵਲ ਜੀਵੇ ਹਨ। 
“ਭਗਤਿ ਕਰਹਿ ਮਰਜੀਵੜੇ ਗੁਰਮੁਖਿ ਸਦਾ ਹੋਇ। ”” 
-ਵਡ ੪, ਵਾਰ ੮ਸ, ੩. ੧:੧ (589) 
ਹੋਰ ਰੂਪ: 
ਮਰਜੀਵਾ- 
“ਰਾਮ ਕਸਉਟੀ ਸੋ ਸਹੈ ਜੋ ਮਰਜੀਵਾ ਹੋਇ। ”(ਮਰ ਕੇ ਜਿਊਣ ਵਾਲਾ) 





3440 


-ਰਾਮ ੩, ਵਾਰ ੪ਸ, ਕਬ, ੧:੨ (948) 
ਮੌਤ, ਸਰੀਰ ਤੋਂ ਪ੍ਰਾਂਣਾ ਦਾ ਵਿਯੋਗ 
“ਹਰਿ ਜਨ ਹਰਿ ਹਰਿ ਨਾਮਿ ਸਮਾਣੇ ਦੁਖੁ ਜਨਮ ਮਰਣ ਭਵ ਖੰਡਾ ਹੇ। ” 
-ਗਉ ੪. ਸੋਹ ੪, ੩੧ (13) 
ਹੋਰ ਰੂਪ: 
ਮਰਣੰ- 
“ਇਹੁ ਜਗੁ ਮੋਹ ਹੇਤ ਬਿਆਪਤੰ ਦੁਖੁ ਅਧਿਕ ਜਨਮ ਮਰਣੰ। ” 
-ਗੂਜ ੧, ਅਸ ੫, ੫:੧ (505) 
ਮਰਣਹ- 
“ਬਹੰਤਿ ਅਗਾਹ ਤੋਯੰ ਤਰੰਗੰ ਦੁਖੰਤ ਗੁਹ ਚਿੰਤਾ ਜਨਮੰ ਤ ਮਰਣਹ । (ਮੌਤ ਦਾ) 
-ਸਸ ੫, ੧੭੪੨ (1355) 


-ਗਉ ੫, ੧੧੨, ੩:੨ (188) 


-ਸਲੋ ਫਰ, ੯੩:੨ (1382) 


'<ਜੀਵਣ ਮਰਣਾ ਜਾਇ ਕੈ ਏਥੈ ਖਾਜੈ ਕਾਲਿ। ” 
-ਸਿਰੀ ੧, ੩, ੨:੧ (15) 
ਹੋਰ ਰੂਪ: 
ਮਰਣਿ- 
“ਜੋਰੁ ਨ ਜੀਵਣਿ ਮਰਣਿ ਨਹ ਜੋਰੁ । (ਮਰਨ ਵਿਚ) 
-ਜਪੁ ੧, ੩੩੦੩ (7) 
“ਜਨਮੁ ਜੀਤਿ ਮਰਣਿ ਮਨੁ ਮਾਨਿਆ। (ਮਰਨ ਨਾਲ) 
-ਗਉ ੧, ੮, ੨੧ (153) 
“ਮਰਣਿ ਨ ਮੂਰਤੁ ਪੁਛਿਆ ਪੁਛੀ ਥਿਤਿ ਨ ਵਾਰੁ । (ਮੌਤ ਨੇ) 
-ਸਾਰ ੪, ਵਾਰ ੧੭ਸ, ੧, ੧੧ (1244) 


ਮਰਣੁ- 
“ਮਤੀ ਮਰਣੁ ਵਿਸਾਰਿਆ ਖੁਸੀ ਕੀਤੀ ਦਿਨ ਚਾਰਿ। (ਮੌਤ) 
-ਸਿਰੀ ੧, ੧੫, ੧੨ (15) 


ਮਰਣੇ- 
“ਜਮ ਕੈ ਪੰਥਿ ਨ ਪਾਈਅਹਿ ਫਿਰਿ ਨਾਹੀ ਮਰਣੇ । (ਮੌਤ) 
- ਗਉਂ ੪, ਵਾਰ ੯:੨ (320) 
ਮਰਣੇਨ- 
“ਰਹੰਤਾ ਜਨਮ ਮਰਣੇਨ ਰਮਣੰ ਨਾਨਕ ਹਰਿ ਕੀਰਤਨਹ। ” (ਮਰਣਾ) 
-ਗਾਥਾ ੫, ੭:੨ (1360) 





3441 


“ਅਵਰ ਮਰਤ ਮਨੁ ਤੋਲੇ ਤਉ ਭਗ ਮੁਖਿ ਜਨਮੁ ਵਿਗੋਇਆ। ”? 
-ਸਿਰੀ ਬੇਣੀ, ੧, ੩:੪ (93) 
“ਜੀਵਤ ਮੁਕੰਦੇ ਮਰਤ ਮੁਕੰਦੇ । ”(ਮਰਦਿਆਂ) 
-ਗੋਂਡ ਰਵਿ, ੧, ੧":੧ (875) 
(2) ਮੌਤ 
“ਰਤ ਨ ਸੋਗ ਬਿਓਗੀ। ? 
-ਗਉ ਕਬ, ੫੩, ੧":੨ (334) 
(3) ਮਾਤ ਲੋਕ 
“ਮਰਤ ਪਇਆਲ ਅਕਾਸੁ ਦਿਖਾਇਓ ਗੁਰਿ ਸਤਿ ਗੁਰਿ ਕਿਰਪਾ ਧਾਰੀ ਜੀਉ। ” 
-ਸੋਰ ੧, ੮, ੨੧ (598) 


“ਕਬੀਰ ਏਕ ਮਰੰਤੇ ਦੁਇ ਮੂਏ ਦੋਇ ਮਰੰਤਹ ਚਾਰਿ। ” 
-ਸਲੋ ਕਬ, ੯੧:੧ (1369) 


-ਗਉ ੧, ੪, ੪:੪ (152) 


ਮਰਤਿਆ- 
“ਜਿਉ ਉਲਝਾਇਓ ਬਾਧਬੁਧਿ ਕਾ ਮਰਤਿਆ ਨਹੀ ਬਿਸਰਾਨੀ । (ਮਰਨ ਤਕ) 
-ਗਉ ੫, ਅਸ ੧੫, ੪:੧ (242) 


ਮਰਤੀ- 
“ਮਰਤੀ ਬਾਰ ਅਗਨਿ ਸੰਗਿ ਜਾਲੀ। (ਮਰਦੀ) 
-ਗਉ ਕਬ, ੧੧, ੨੨ (325) 
ਮਰੰਤੀ- 
“ਲਾਜ ਮਰੰਤੀ ਮਰਿ ਗਈ ਘੂਘਟੁ ਖੋਲਿ ਚਲੀ। ” 
-ਰਾਮ ੧, ਦਓ ੧੨੪੧ (931) 


“ਸੂਰ ਸਰੁ ਸੋਸਿ ਲੈ ਸੋਮ ਸਰੁ ਪੋਖਿਲੈ ਜੁਗਤਿ ਕਰਿ ਮਰਤੁ ਸੁ ਸਨ ਬੰਧੁ ਕੀਜੈ। ” 
-ਮਾਰੂ ੧, ੯, ੧:੧ (991) 


-ਮਾਝ ੫, ੫0, ੧:੨ (109) 





3442 


“ਡਰਿ ਡਰਿ ਮਰਤੇ ਜਬ ਜਾਨੀਐ ਦੂਰਿ। ” 
-ਗਉ ੫, ੧0੧, ੧:੧ (186) 


“ਕਬੀਰ ਏਕ ਮਰੰਤੇ ਦੁਇ ਮੂਏ ਦੋਇ ਮਰੰਤਹ ਚਾਰਿ। ” 
-ਸਲੋ ਕਬ, ੯੧੦੨ (1369) 


-ਤਿਲੰ ੧, ੫. ੨:੫ (723) 
“ਪੰਚ ਮਰਦ ਸਿਦਕਿ ਲੇ ਬਾਧਹੁ ਖੈਰਿ ਸਬੂਰੀ ਕਬੂਲ ਪਰਾ। (ਪੰਜ ਬਹਾਦਰ ਭਾਵ 


-ਮਾਰੂ ੫, ਸੋਲਾ ੧੨, ੪:੩ (1083) 


“ਸਾਧ ਸੰਗਮਿ ਲਾਭੁ ਪਾਇਓ ਨਾਨਕ ਫਿਰਿ ਨ ਮਰੰਦ। ” 
-ਕਾਨ ੫, ੩੨ ੨੧੨ (1304) 


-ਗਉ ਕਬ, ੧੧, ੩:੧ (325) 
“ਜਹ ਕੀ ਉਪਜੀ ਤਹ ਰਚੀ ਪੀਵਤ ਮਰਦਨ ਲਾਗ। ”” 
-ਗਉ ਕਬ, ੬੪, ੩:੧ (331) 
(ਮਹਾਨਕੋਸ਼ ਇਥੇ ਪਾਠ ਮਰਦ ਨ ਕਰਕੇ ਮਰਦ ਦੇ ਅਰਥ ਰਗੜਾ ਸਖਤੀ ਨਾਲ 
ਮਸਲਣ ਦੀ ਕ੍ਰਿਯਾ ਕਰਦਾ ਹੈ ਅਤੇ ਦਰਖਣ ਮਰਦਨ ਦੇ ਅਰਥ ਮਰਦਾਂ ਭਾਵ 
ਗੁਰਮੁਖਾ ਕਰਦਾ ਹੈ) 
(2) ਮਲਣ ਵਾਲੀ ਵਸਤੂ, ਵਟਣਾ 
“ਕਪੜ ਭੋਗ ਸੁਗੰਧ ਤਨਿ ਮਰਦਨ ਮਾਲਣਾ। ”” 
-ਆਸਾ ੫. ੧੧0, ੩੧ (398) 
(3) ਬਹੁਦਰ, ਵਿਸ਼ੇਸ਼ ਵਿਅਕਤੀ 
“ਚਾਰਿ ਬਰਨ ਚਉਹਾ ਕੇ ਮਰਦਨ ਖਟੁ ਦਰਸਨ ਕਰ ਤਲੀਰੇ। ” 
-ਆਸਾ ੫, ੧੩੨, ੨੯੧ (401) 
(ਮਹਾਨਕੋਸ਼ ਇਸ ਦੇ ਅਰਥ “ਪੀਹਣਾ” ਕਰਦਾ ਹੈ) 
ਮਰਦਨਹ ---- (1) ਮਲ ਦੇਣ ਵਾਲੇ, ਬਲਵਾਨ 
“ਹੇ ਅਜਿਤ ਸੁਰ ਸੰਗ੍ਰਾਮੰ ਅਤਿ ਬਲਨਾ ਬਹੁ ਮਰਦਨਹ । ” 
੍‌੍ -ਸਸ ੫, ੪੫:੧ (1358) 
(2) ਮਲਿਆ ਜਾਂਦਾ ਭਾਵ ਨਾਸ ਹੁੰਦਾ ਹੈ 
“ਗਾਥਾ ਗੁੰਢ ਗੋਪਾਲ ਕਥੰ ਮਥੰ ਮਾਨ ਮਰਦਨਹ। ”? 
-ਗਾਥਾ ੫, ੬:੧ (1360) 





3443 


“ਦੁਰਗਾ ਕੋਟਿ ਜਾ ਕੈ ਮਰਦਨੁ ਕਰੈ । ? 
-ਭੈਰ ਕਬ, ੨, ੧:੩ (1162) 
(2) ਮਲਣ ਵਾਲਾ ਭਾਵ ਵਸ ਕਰਨ ਵਾਲਾ 
““ਤਸਬੀ ਯਾਦਿ ਕਰਹੁ ਦਸ ਮਰਦਨੁ ਸੰਨਤਿ ਸੀਲ ਬੰਧਾਨਿ ਬਰਾ। ? 
(ਦਸਾਂ ਇੰਦੀਆਂ ਨੂੰ ਵਸ ਕਰਨ ਵਾਲਾ) 
-ਮਾਰੂ ੫, ਸੋਲਾ ੧੨, ੭:੩ (1084) 
(1) ਮੌਤ ਦੇ ਘਾਟ ਉਤਰਦਾ, ਸੁਆਸਹੀਣ ਹੁੰਦਾ 
“ਗੁਰਿ ਅੰਮ੍ਰਿਤੁ ਹਰਿ ਮੁਖਿ ਚੋਇਆ ਮੇਰੀ ਜਿੰਦੁੜੀਏ ਫਿਰਿ ਮਰਦਾ ਬਹੁੜਿ 
ਜੀਵਾਇਆ ਰਾਮ। ” 
-ਬਿਹਾ ੪, ਛੰਤ ੩, ੩:੩ (539) 
(2) ਪੁਰਸ਼ 
“ਚੇਤੇ ਅਉਰਤ ਮਰਦਾ ਸਾਜੇ ਏ ਸਭ ਰੂਪ ਤੁਮਾਰੇ । ” 
-ਪ੍ਰਭਾ ਕਬ, ੨, ੫2੧ (1349) 
ਮਰਦਾਨਾ ---- (ਫਾ. ਮਰਦਾਨਾ) ਮਰਦਾਂ ਜਿਹਾ 
“ਸੋਈ ਮਰਦੁ ਮਰਦੁ ਮਰਦਾਨਾ। ” 
-ਮਾਰੂ ੫, ਸੋਲਾ ੧੨, ੧੪:੨ (1084) 
ਮਰਦਿਆ ---- ਮਰੀ ਜਾਂਦੇ 


“ਭੁਖਿਆ ਦੇਇ ਨ ਮਰਦਿਆ ਰਖੈ । ”” 
-ਸਾਰ ੪, ਵਾਰ ੯ਸ, ੧, ੧:੭ (1241) 


ਹੋਰ ਰੂਪ: 
ਮਰੰਦਿਆ- 
“ਜਜੀਵੰਦਿਆ ਹਰਿ ਚੇਤਿਆ ਮਰੰਦਿਆ ਹਰਿ ਰੰਗਿ। ”(ਮਰਇਆਂ) 
-ਗੂਜ ੫. ਵਾਰ ੧੯ਸ, ੫, ੨੧ (523) 


“ਪਏ ਕਬੂਲੁ ਖਸੰਮ ਕਾਲਿ ਜਾਂ ਘਾਲ ਮਰਦੀ ਘਾਲੀ। ” 
-ਰਾਮ ਬਸ, ਵਾਰ ੩:੧੧ (967) 


-ਮਾਰੂ ੫, ਸੋਲਾ ੧੨, ੧੪:੨ (1084) 


“ਮਨਮੁਖ ਗੁਣ ਤੈ ਬਾਹਰੈ ਬਿਨੁ ਨਾਂਵੈ ਮਰਦੇ ਝੂਰਿ। ” 


-ਸਿਰੀ ੩, ੩੭, ੨:੪ (27) 


-ਭੈਰ ਕਬ, ੧੧, ੧੩ (1159) 





3444 


“ਹਉਮੈ ਵਿਚਿ ਜਗਤੁ ਮੁਆ ਮਰਦੋ ਮਰਦਾ ਜਾਇ। ”” 
-ਬਿਹਾ ੪, ਵਾਰ ੧੯ਸ, ੩, ੧:੧ (555) 
ਸਰੀਰ ਤੋਂ ਪ੍ਰਾਣਾਂ ਦਾ ਵਿਯੋਗ, ਮੌਤ 
“ਜਨਮ ਮਰਨ ਦੁਖੁ ਪਰਹਰੈ ਸਬਦਿ ਰਹਿਆ ਭਰਪੂਰਿ। ” 
-ਸਿਰੀ ੩, ੫੩, ੧":੨ (34) 
ਹੋਰ ਰੂਪ: 


ਮਰਨਾ- 
“ਇਆ ਮਾਇਆ ਮਹਿ ਜਨਮਹਿ ਮਰਨਾ। (ਸੁਆਸ ਹੀਣ ਹੋਣਾ, ਮਰ ਜਾਣਾ) 
-ਗਉ ੫. ਬਾਅ ੧੧:੩ (252) 
“ਸੋ ਮਰਨਾ ਗੁਰ ਸਬਦਿ ਪ੍ਰਗਾਸਿਆ। (ਮੌਤ) 
-ਗਉ ਕਬ, ੨0, ੧:੨ (327) 
ਮਰਨਿ- 
“ਅਬ ਕੈਸੇ ਮਰਉ ਮਰਨਿ ਮਨੁ ਮਾਨਿਆ। (ਮਰਨ ਲਈ, ਮੌਤ ਤੇ) 
-ਗਉ ਕਬ, ੨0, ੧":੧ (327) 
“ਮਰਣੁ ਮੁਣਸਾ ਸੁਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ । (ਮੌਤ, ਮਰਨਾ) 
੍‌ -ਵਡ ੧, ਅਲ ੨, ੩:੧ (579) 
ਮਰੰਨਿ- 
“ਦੁਨੀਆ ਕੇਰੀ ਦੋਸਤੀ ਮਨਮੁਖ ਦਝਿ ਮਰੰਨਿ। (ਮਰਦੇ ਹਨ) 
-ਸੂਹੀ ੩, ਅਸ ੩, ੨:੧ (755) 
ਮਰਨੀ - 
“ਐਸੀ ਮਰਨੀ ਜੋ ਮੰਰੈ ਬਹੁਰਿ ਨ ਮੁਰਨਾ ਹੋਇ। (ਮੌਤ) 
-ਬਿਹਾ ੪, ਵਾਰ ੧੭ਸ, ਕਬ, ੧:੨ (55) 
ਮਰਨੁ- 
“ਮਰਨੁ ਭਇਆ ਮਗਹਰਿ ਕੀ ਬਾਸੀ। ”(ਮੌਤ, ਮਰਨਾ) 
-ਗਉ ਕਬ, ੧੫, ੩:੨ (326) 
ਮਰਨੇ - 
“ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੈ ਮਨਿ ਆਨੰਦੁ । (ਮੌਤ) 
-ਸਲੋ ਕਬ, ੨੨੧ (1365) 
ਮਰਨੈ- 
“ਮਰਨੈ ਤੇ ਕਿਆ ਡਰਪਨਾ ਜਬ ਹਾਥਿ ਸਿਧ ਉਰਾਲੀਨ। (ਮਰਨ ਤੋ) 
-ਸਲੋ ਕਬ, ੭੧:੨ (1368) 
“ਜਿਹ ਮਰਨੈ ਸਭੁ ਜਗਤੁ ਤਰਾਸਿਆ। (ਮੌਤ ਨੇ) 
-ਗਉ ਕਬ, ੨0, ੧:੧ (327) 
ਮਰਨੋ- 
“ਮਰਨੋ ਮਰਨੁ ਕਹੈ ਸਭੁ ਕੋਈ । ”(ਮੌਤ) 
-ਗਉ ਕਬ, ੨0, ੨:੧ (327) 


ਮਰਨਿ - 
“ਨਾਮ ਬਿਹੂਨੜਿਆ ਸੇ ਮਰਨਿ੍‌ ਵਿਸੂਰਿ ਵਿਸੂਰਿ। ” (ਮਰਦੇ ਹਨ) 





3445 


- ਆਸਾ ੫, ੧0੬, ੨੨ (397) 
ਮਰੰਨ੍ਹਿ - 
“ਨਾਨਕ ਸਤੀਆ ਜਾਣੀ ਅਨ੍ਿ ਜਿ ਬਿਰਹੇ ਚੋਟ ਮਰੰਨ੍। ” (ਮਰਦੀਆਂ ਹਨ) 
-ਸੂਹੀ ੩, ਵਾਰ ੬ਸ, ੩, ੧:੨ (787) 


“ ਭੈ ਮਰਬੇ ਕੋ ਬਿਸਰਤ ਨਾਹਿ ਨ ਤਿਹ ਚਿੰਤਾ ਤਨੁ ਜਾਰਾ। ”” 
-ਜੈਤ ੯, ੨, ੧੨ (703) 


“ਦੇਵੀਆ ਨਹੀ ਜਾਨੈ ਮਰਮ। ”? 

-ਰਾਮ ੫. ੩੬, ੨:੩ (894) 
ਹੋਰ ਰੂਪ: 
ਮਰੰਮ- 
““ਮੂਸਨ ਮਗਨ ਮਰੰਮ ਸਿਉ ਖੰਡ ਖੰਡ ਕਰਿਹਾਰ। ”(ਭੇਦ) 

-ਚਉ ੫, ੧0:੨ (1364) 

(1) ਭੇਦ, ਵੇਖੋ “ਮਰਮ? 
(2) ਸਰੀਰ ਦਾ ਕੋਈ ਗੁਝਾ ਅੰਗ ਜਿਥੇ ਸਟ ਲਗਨ ਨਾਲ ਆਦਮੀ ਮਰ ਜਾਂਦਾ ਹੈ 
“ਲਾਗੀ ਚੋਟ ਮਰੰਮ ਕੀ ਰਹਿਓ ਕਬੀਰਾ ਠਉਰ। ”” 

-ਸਲੋ ਕਬ, ੧੮੨੨ (1374) 
(“ਦਰਪਣ ” ਅਰਥ ਦਿਲ ਨੂੰ ਵਿੰਨ੍ਹਣ ਵਾਲੀ ਕਰਦਾ ਹੈ ਤੇ ਨਿਰਣੈ ਦਿਲੀ ਪ੍ਰੇਮ) 


“ਆਰਮੀ ਹੋਇ ਸੁ ਮਨ ਕਉ ਜਾਨੈ । ” 
-ਗਉ ਕਬ, ਬਾਅ ੩੧੨ (342) 


“ਮਰਮੁ ਤੁਮਾਰਾ ਗੁਰ ਤੇ ਪਾਇਆ। ” 
-ਗਉ ੫, ੮੭, ੪:੨ (181) 


ਹੋਰ ਰੂਪ: 
ਮਰੰਮੁ- 
“ਮਿਤ ਕਾ ਚਿਤੁ ਅਨੂਪੁ ਮਰੰਮੁ ਨ ਜਾਨੀਐ। ” 


-ਫੁਨ ੫. ੧੨੧ (1362) 


ਹੈ ਤੁਝ ਤੇ ਨਿਕਸੀ ਫੂਟਿ ਮਰਾ। ” 
-ਸਿਰੀ ੧, ੩੧, ੧:੨ (25) 


“ਖਿਨੁ ਪਲੂ ਘੜੀ ਨ ਜੀਵਉ ਬਿਨੁ ਦੇਖੇ ਮਰਾਂ ਮਾਇ। (ਮਰਦੀ ਹਾਂ) 





3446 


-ਸਾਰ ੪, ਵਾਰ ੨੯੩ (1248) 
(2) ਮੌਤ 
“ਜਰਾ ਮਰਾ ਤਾਪੁ ਸਿਰਤਿ ਸਾਪੁ ਸਭੁ ਹਰਿ ਕੈ ਵਸਿ ਹੈ ਕੋਈ ਲਾਗਿ ਨ ਸਕੈ ਬਿਨੁ 
ਹਰਿ ਕਾ ਲਾਇਆ। ” 
-ਗਉ ੪, ੫੧, ੪:੨ (168) 


“ਸੈ ਗਲਿ ਅਉਗਣ ਮੁਠੜੀ ਬਿਨੁ ਪਿਰ ਝੂਰਿ ਮਰਾਉ। ” 
-ਮਾਰੂ ੧, ਅਸ ੯, ੨:੨ (1014) 


“ਬਿਨੁ ਜਲ ਕਮਲ ਸੁ ਨਾ ਥੀਐ ਬਿਨੁ ਜਲ ਮੀਨੁ ਮਰਾਇ। ” 
-ਸਿਰੀ ੧, ਅਸ ੧੫, ੮:੨ (63) 
ਮਰਾਇਦਾ---- ਮਰਵਾਉਂਦਾ ਹੈ 
“ਕੁਵਲੀਆ ਪੀੜੁ ਆਪਿ ਮਰਾਇਦਾ ਪਿਆਰਾ ਕਰਿ ਬਾਲਕ ਰੂਪਿ ਪਚਾਹਾ। ”” 
- ਸੋਰ ੪, ੬, ੨:੩ (606) 
ਮਰਾਈਐ ---- ਮਰ ਜਾਈਏ, ਮਰ ਜਾਈਦਾ ਹੈ 
“ਜੇ ਦੂਜੈ ਪਾਸਹੁ ਮੰਗੀਐ ਤਾ ਲਾਜ ਮਰਾਈਐ। ” 
-ਵਡ ੪, ਵਾਰ ੧0:੩ (590) 
“ਸੋ ਐਸਾ ਪੁਭੁ ਛੋਡਿ ਅਪਨੀ ਬਿਰਥਾ ਅਵਰਾ ਪਹਿ ਕਹੀਐ ਅਵਰਾ ਪਹਿ ਕਹਿ ਮਨ 
ਲਾਜ ਮਰਾਸਾ। ” 
-ਗੋਡ ੪, ੨, ੨੩ (860) 


“ਹਉ ਤੁਝੁ ਬਾਝਹੁ ਖਰੀ ਉਡੀਣੀਆ ਜਿਉ ਜਲ ਬਿਨੁ ਮੀਨੁ ਮਰਾਹਾ। ” 
-ਸੂਹੀ ੪, ਛੰਤ ੫, ੨੩ (776) 
ਹੋਰ ਰੂਪ: 


ਮਰਾਹਿ- 
“ਗੁਰਮੁਖਿ ਮੁਏ ਜੀਵ ਦੇ ਪਰਵਾਣੁ ਹਹਿ ਮਨਮੁਖ ਜਨਮਿ ਮਰਾਹਿ। ”(ਮਰਦੇ ਹਨ) 
-ਸੋਰ ੪, ਵਾਰ ੨ਸ, ੩, ੨:੪ (643) 


ਮਰਾਹੀ- 
“ਓਨਾ ਕਾ ਆਖਿਆ ਕੋ ਨ ਸੁਕੈ ਨਿਤ ਹਉਲੇ ਹਉਲਿ ਮਰਾਹੀ । (ਮਰਦੇ ਹਨ) 
-ਗਉ ੪, ਵਾਰ ੧੫ਸ, ੪, ੨:੬ (308) 


“ਸੰਤ ਮਰਾਲ ਕਰਹਿ ਕੰਤੂਹਲ ਤਿਨ ਜਮਤ੍ਰਾਸ ਮਿਟਿਓ ਦੁਖ ਕਾਗਰ। ” 
-ਸਵ ੪, ਮਥੁ ੪:੩ (1401) 


(1) ਪ੍ਰਾਣ ਹੀਨ ਹੋਣਾ, ਮਰਨਾ 





3447 


“ਆਖਾ ਜੀਵਾ ਵਿਸਰੈ ਮਰਿ ਜਾਉ। ”? 
-ਆਸਾ ੧, ਸੋਦ ੩, ੧:੧ (9) 
(2) ਮਰ ਕੇ 
“ਆਵਣੁ ਜਾਣੁ ਨ ਚੁਕਈ ਮਰਿ ਜਨਮੈ ਹੋਇ ਖੁਆਰੁ । ? 
-ਸਿਰੀ ੧, ੧੩, ੩:੩ (19) 
ਹੋਰ ਰੂਪ: 
ਮਰਿਓ- 
“ਜੋਬਨ ਬੀਤਿ ਜਰਾ ਰੋਗਿ ਗੁਸਿਓ ਜਮਦੂਤ ਨ ਡੰਨੁ ਮਿਰਤੁ ਮਰਿਓ ਹੈ । (ਮਰਿਆ) 
-ਸਮੁ ੫, ੮":੪ (1388) 
ਮਰਿਓਦਿ ---- ਮਰੀਦਾ ਹੈ, ਮਰਨ ਲਗੀਦਾ ਹੈ 
“ਵਿਛੋੜਾ ਸੁਣੇ ਡੁਖੁ ਵਿਣੁ ਡਿਠੇ ਮਰਿਓਦਿ। ”” 
-ਮਾਰੂ ੫. ਵਾਰ ੧੮ਸ, ੫, ੩:੧ (1100) 
ਮਰਿਜੀਵਾ---- ਮਰ ਕੇ ਜਿਊਣ ਵਾਲਾ 
“ਰਾਮ ਕਸਉਟੀ ਸੋ ਸਹੈ ਜੋ ਮਰਿਜੀਵਾ ਹੋਇ। ”” 
-ਸਲੋ ਕਬ, ੩੩੦੨ (1366) 


-ਗਉ ਕਬ, ੧੨, ੧":੧ (325) 


“ਕਰੁ ਗਹਿ ਲੀਨੇ ਹਰਿ ਜਸੋ ਦੀਨੇ ਜੋਨਿ ਨਾ ਧਾਂਵੈ ਨਹ ਮਰੀ। ” 
-ਸਿਰੀ ੫, ਛੰਤ ੩, ੫:੪ (81) 

ਹੋਰ ਰੂਪ: 
ਮਰੀਆ- 
ਲਾ ਮੁਕਤਿ ਸੋ ਆਖੀਐ ਮਰਿ ਜੀਵੈ ਮਰੀਆ। ?(ਮਰਦਾ ਹੈ) 

-ਆਸਾ ੪, ਛੰਤ ੧੫, ੨:੩ (449) 
ਮਰੀਐ- 
“ਹਰਿ ਜਲ ਨਿਧਿ ਹਮ ਜਲ ਕੇ ਮੀਨੇ ਜਨ ਨਾਨਕ ਜਲ ਬਿਨੁ ਮਰੀਐ ਜੀਉ। ” 
(ਮਰੀਦਾ ਹੈ) 


-ਮਾਝ ੪, ੩, ੪੩ (95) 


-ਮਲਾ ੧, ਵਾਰ ੧੭੬ (1285) 


“ਨਾਨਕ ਸੂਤਕਿ ਜਨਮਿ ਮਰੀਜੈ। ” 


-ਆਸਾ ੧, ਅਸ ੪, ੮:੩ (413) 
“ਕਿਉ ਨ ਮਰੀਜੈ ਜੀਅੜਾ ਨ ਦੀਜੈ ਜਾ ਸਹੁ ਭਇਆ ਵਿਡਾਣਾ। ” 





3448 


-ਵਡ ੧, ੩, ੧੨0 (558) 
“ਤੈ ਗੁਣ ਬਿਖਿਆ ਜਨਮਿ ਮਰੀਜੈ । (ਮਰੀਦਾ ਹੈ) 
-ਰਾਮ ੧, ਅਸ ੫, ੨੨ (905) 


“ਮੁਇਆ ਜਿਤੁ ਘਰਿ ਜਾਈਐ ਤਿਤੁ ਜੀਵਦਿਆ ਮਰੁ ਮਾਰਿ। ? 
-ਸਿਰੀ ੧, ੧੮, ੨:੨ (21) 
“ਜੀਵਦਿਆ ਮਰੁ ਮਾਰਿ ਨ ਪਛੋਤਾਈਐ। ” 
-ਮਾਝ ੧, ਵਾਰ ੨0:੧ (147) 
“ਚਾਰੇ ਅਗਨਿ ਨਿਵਾਰਿ ਮਰੁ ਗੁਰਮੁਖਿ ਹਰਿ ਜਲੁ ਪਾਇ। ? 
-ਸਿਰੀ ੧, ੨0, ੪੧੧ (21) 
(ਮਹਾਨ ਕੋਸ਼ ਇਥੇ “ਮਰੁ” ਦੇ ਅਰਥ “ਮਾਰਨ ਵਾਲਾ” ਕਰਦਾ ਹੈ) 
(2) ਮੌਤ 
“ਅਮਰੁ ਮੁਇਆ ਸਬਦੇ ਮਰਿ ਜਾਇ। ” 
-ਆਸਾ ੩, ੪੫, ੧”:੧ (362) 
“ਸਬਦਿ ਮਰੈ ਤਾ ਮਾਰਿ ਮਰੁ ਭਾਗੋ ਕਿਸੁ ਪਹਿ ਜਾਉ। ? (ਮੌਤ) 
-ਮਾਰੂ ੧, ਅਸ ੩, ੧:੧ (1010) 


“ਅਬ ਤਉ ਜਰੇ ਮਰੇ ਸਿਧਿ ਮਾਈਐ ਲੀਨੋ ਹਾਥਿ ਸੰਧਉਰਾ। ”” 
-ਗਉ ਕਬ, ੬੮, ੧":੨ (338) 


ਹੋਰ ਰੂਪ: 
ਮਰੈ- 
“ਨਾ ਓਹੁ ਮਰੈ ਨ ਹੋਵੈ ਸੋਗੁ । (ਮਰਦਾ ਹੈ) 


-ਆਸਾ ੧, ਸੋਦ ੩, ੩:੧ (9) 
“ਅਗਨਿ ਮੰਰੈ ਜਲੁ ਪਾਈਐ ਜਿਉ ਬਾਰਿਕ ਦੂਧੈ ਮਾਇ। (ਭਾਵ ਬੁਝਦੀ ਹੈ) 

-ਸਿਰੀ ੧, ਅਸ ੧੫, ੮:੧ (63) 

“ਜੀਵਤੁ ਮਰੈ ਹਰਿ ਨਾਮੁ ਵਖਾਣੈ। (ਮਰੇ) 
-ਸਿਰੀ ੪, ਵਾਰ ੧੪ਸ, ੩, ੨:੪ (88) 

ਮਰੋੜਦੀ ਹਾਂ, ਭਾਵ ਪਛਤਾਉਂਦੀ ਹਾਂ 

“ਪਿ ਤਪਿ ਲਹਿ ਲੁਹਿ ਹਾਥ ਮਰੋਰਉ। ”” 

-ਆਸਾ ਫਰ, ੧, ੧੧ (794) 


<ਯ 


ਮਰੋੜਦੇ ਹਨ 
“ਹਥ ਮਰੋੜੈ ਤਨੁ ਕਪੇ ਸਿਆਹਹੁ ਹੋਆ ਸੇਤੁ । (ਭਾਵ ਦੁਖ ਦਿੰਦੇ ਹਨ) 
-ਮਾਝ ੫. ਬਾਰ ੭:੬ (134) 


-ਸਿਰੀ ੫, ਅਸ ੨੯, ੧੮੨ (74) 
(2) ਬਲਵਾਨ ਵਿਅਕਤੀ ਭਾਵ ਜਮਦੂਤ 





3449 


“ਖੰਢਾ ਅੰਦਰਿ ਰਖਿ ਕੈ ਦੇਨਿ ਸੁ ਮਲ ਸਜਾਇ। ”? 
-ਮਾਝ ੧, ਵਾਰ ੧੧ਸ, ੧, ੨:੨ (143) 
(3) ਗੰਦੇ ਲੋਕ 
“ਅਮਲ ਮੁਤ ਮੁੜ ਜਿ ਮੁਗਧ ਹੋਤੇ ਸਿ ਦੇਖਿ ਦਰਸੁ ਸੁਗਿਆਨਾ। ”? 
ਰੱ. -ਗਉ ੫, ਛੰਤ ੨, ੩:੫ (248) 
(4) ਮੈਲ 
“ਮਲ ਭਰਮ ਕਰਮ ਅਹੰ ਮਮਤਾ ਮਰਣੁ ਚੀਤਿ ਨ ਆਵਏ । ? 
-ਆਸਾ ੫, ਛੰਤ ੮, ੨:੩ (458) 
ਹੋਰ ਰੂਪ: 
ਮਲੰ- 
“ਛਲੰ ਛਿਦਰੰ ਕੋਟਿ ਬਿਘਨੰ ਅਪਰਾਧੰ ਕਿਲਬਿਖ ਮਲੰ । ”(ਮੈਲ) 
-ਸਸ ੫. ੪੨੧੯੧ (1357) 
(5) ਭਾਵ ਪਾਪ, ਮਲੀਕ ਕਰਮ 
“ਮ੍ਰੇਮਿ ਭਗਤਿ ਰਾਚੇ ਜਨ ਨਾਨਕ ਹਰਿ ਸਿਮਰਨਿ ਦਹਨ ਭਏ ਮਲ। ” 
-ਟੋਡੀ ੫, ੨੬, ੨:੨ (717) 
(6) ਮਲਦੇ ਹਨ, ਕਬਜ਼ਾ ਕਰਦੇ ਹਨ 
“ਜਿਨੀ ਪਛਾਤਾ ਖਸਮੁ ਸੇ ਦਰਗਹ ਮਲ। ”” 
-ਰਾਮ ੫, ਵਾਰ ੧੬੬ (964) 


(ਅ. ਮਲਅਊਨ) ਫਿਟਕਾਰੇ ਜਾਣ ਵਾਲਾ ਸੁਭਾਅ ਬੁਰਾ ਸੁਭਾਵ ਭਾਵ ਵਿਕਾਰ 


“ਸੋ ਮੁਲਾ ਮਲਊਨ ਨਿਵਾਰੈ ਸੋ ਦਰਵੇਸੁ ਜਿਸੁ ਸਿਫਤਿ ਧਰਾ। ” 
-ਮਾਰੂ ੫, ਸੋਲਾ ੧੨, ੬:੩ (1084) 


(ਸੰ) ਭਾਰਤ ਦੇ ਦਖਣ ਵਿਚ ਚੰਦਨ ਵਨਾਂ ਵਾਲੇ ਮਲਯ ਪਹਾੜ ਤੋਂ ਆਉਣ ਵਾਲੀ ਹਵਾ 
ਸੁਗੰਧਿਤ ਹਵਾ 

“ਸੁਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੁਲੰਤ ਜੋਤੀ। ”” 

੍‌ =ਗਲ ਯੋ, ਸਹ ਰੋ, 9੧੨ (13) 


੨ < 


-ਗੋਡ ੪, ੩, ੨:੨ (860) 


“ਮੀਰ ਮਲਕ ਉਮਰੇ ਫਾਨਾਇਆ ਏਕ ਮੁਕਾਮ ਖੁਦਾਇ ਦਰਾ। ” 
-ਮਾਰੂ ੫, ਸੋਲਾ ੧੨, ੮:੩ (1084) 
ਮਲਕਲਮਉਤ - (ਅ. ਮਲਕੁਲ ਮੌਤ) ਮੌਤ ਦਾ ਫਰਿਸ਼ਤਾ 
“ਮਲਕਲਮਉਤ ਜਾਂ ਆਵਸੀ ਸਭ ਦਰਵਾਜੇ ਭੰਨਿ। ” 
-ਸਲੋ ਫਰ, ੧00:੩ (1383) 





3450 


“ਫਰੀਦਾ ਦੁਹੁ ਦੀਵੀ ਬਲੰਦਿਆ ਮਲਕੁ ਬਹਿਠਾ ਆਇ। ” 
-ਸਲੋ ਫਰ, ੪੮:੧ (1380) 


“ਸਤਿਗੁਰ ਨਾਮੁ ਦ੍ਰਿੜਾਏ ਅਤਿ ਮੀਠਾ ਮੈਲਾਗਰੁ ਮਲਗਾਰੇ । ” 
-ਨਟ ੪, ਅਸ ੨, ੧:੧ (981) 


-ਭੈਰ ਕਬ, ੩, ੧":੧ (1158) 


“ਮੋਹ ਮਲਨ ਨੀਦ ਤੇ ਛੁਟਕੀ ਕਉ ਨੁ ਅਨੁਗੂਹੁ ਭਇਓਰੀ। ”” 

-ਆਸਾ ੫, ੫੧, ੧":੧ (383) 
(2) ਪਾਪ 
“ਪਰ੍ਭ ਕਹਨ ਮਲਨ ਦਹਨ ਲਹਨ ਗੁਰ ਮਿਲੇ ਆਨ ਨਹੀ ਉਪਾਉ। ” 

-ਕਾਨ ੫, ੩੯, ੧":੧ (1306) 
(3) ਮਿਦੇ ਗਏ, ਦਬੇ ਗਏ 
“ਅੰਤਰਿ ਸੂਖਾ ਬਾਹਰਿ ਸੂਖਾ ਹਰਿ ਜਪਿ ਮਲਨ ਭਏ ਦੁਸਟਾਰੀ। ” 

-ਰਾਮ ੫. ਅਸ ੮, ੧੧ (916) 


(4) ਦਲਣ ਵਾਲੇ 


ਦਲ ਰਵਿੰਦ ਜੀਉ।” 
-ਸਵ ੪, ਗਯੰ ੯੨ (1403) 


“ਨਿੰਦਕੁ ਨਿੰਦਾ ਕਰਿ ਮਲੁ ਧੋਵੈ ਓਹੁ ਮਲਭਖੁ ਮਾਇਆਧਾਰੀ। ” 
-ਗੂਜ ੪, ਅਸ ੧, ੬:੧ (507) 
ਮਲਵਾਣੀ ---- ਮੈਲਾ ਪਾਣੀ 
“ਸਿਰੁ ਖੋਹਾਇ ਪੀਅਹਿ ਮਲਵਾਣੀ ਜੂਠਾ ਮੰਗਿ ਮੰਗਿ ਖਾਹੀ। ” 
-ਮਾਝ ੧, ਵਾਰ ੨੬ਸ, ੧, ੧:੧ (149) 
ਮਲਾਇਕਾਂ---- ਦੇਵਤਿਆਂ ਦਾ, ਫਰਿਸ਼ਤਿਆਂ ਦਾ 
“ਸਿਦਕੁ ਸਬੂਰੀ ਸਾਦਿਕਾ ਸਬਰੁ ਤੋਸਾ ਮਲਾਇਕਾਂ। ” 
-ਸਿਰੀ ੪, ਵਾਰ ੨ਸ, ੧, ੨:੧ (83) 
ਮਲਾਖਾੜਾ=---- (ਮਲ-ਅਖਾੜਾ) ਪਹਿਲਵਾਨਾਂ ਦਾ ਅਖਾੜਾ, ਭਾਵ ਜੀਵਾਂ ਦਾ ਜਗਤ 
“ਆਪੇ ਛਿੰਝ ਪਵਾਇ ਮਲਾਖਾੜਾ ਰਚਿਆ। ? 
-ਮਲਾ ੧, ਵਾਰ ੪:੧ (1280) 
ਵਰਖਾ ਰੁਤ ਤੇ ਰਾਤ ਨੂੰ ਗਾਉਣ ਵਾਲਾ ਇਕ ਰਾਗ 
“ਗੁਰਮੁਖਿ ਮਲਾਰ ਰਾਗੁ ਜੋ ਕਰਹਿ ਤਿਨ ਮਨੁਤਨੁ ਸੀਤਲੁ ਹੋਇ। ”” 
-ਮਲਾ ੧, ਵਾਰ ੧੮ਸ, ੩, ੧:੧ (1285) 





3451 


ਹੋਰ ਰੂਪ: 
ਮਲਾਰੀ- 
“ਸੋਰਠਿ ਗੋਂਡ ਮਲਾਰੀ ਧੁਨੀ। (ਮੇਘ ਰਾਗ ਦੀਆਂ ਪੰਜ ਰਾਗਣੀਆਂ ਵਿਚੋ ਇਕ 
-ਰਾਗ ੧:੫੧ (1430) 
(1) ਮਲਾਹ, ਖੇਵਟ 
“ਨਾ ਬੇੜੀ ਨ ਤੁਲਹੜਾ ਨਾ ਤਿਸੁ ਵੰਵੁ ਮਲਾਰੁ । ? 
-ਸਿਰੀ ੧, ਅਸ ੧੦, ੪੨ (59) 
(2) ਵਰਖਾ ਰੁਤ ਦਾ ਇਕ ਰਾਗ, ਹੋਰ ਵੇਖੋ “ਮਲਾਰ? 
“ਮਲਾਰੁ ਸੀਤਲ ਰਾਗੁ ਹੈ ਹਰਿ ਧਿਆਇਐ ਸਾਂਤਿ ਹੋਇ। ” 
-ਮਲਾ ੧, ਵਾਰ ੧੧ਸ, ੩, ੨:੧ (1283) 
(1) ਮਲ ਕੇ 
“ਅੰਤਰਗਤਿ ਤੀਰਥਿ ਮਲਿ ਨਾਉ। ? 
-ਜਪੁ ੧, ੨੧੧੪ (4) 
“ਅੰਤਰੁ ਮਲਿ ਨਿਰਮਲੁ ਨਹੀ ਕੀਨਾ ਬਾਹਰਿ ਭੇਖ ਉਦਾਸੀ। ? 
-ਗੂਜ ਤ੍ਰਿਲੋ, ੧, ੧:੧ (525) 
(2) ਮੱਲ ਕੇ, ਕਬਜਾ ਕਰਕੇ 
“ਜਿਸੁ ਤੂੰ ਮੇਲਹਿ ਸੋ ਮਿਲੈ ਜਾਇ ਸਚਾ ਪਿੜੁ ਮਲਿ। ? 
੍‌੍ -ਸਿਰੀ ੧, ਅਸ ੧੧, ੮:੩ (60) 


“ਗੋਰਾਂ ਸੇ ਨਿਮਾਣੀਆ ਬਹਸਨਿ ਰੂਹਾਂ ਮਲਿ। ” 


-ਸਲੋ ਫਰ, ੯੭੨ (1383) 
(3) ਮਸਲ ਕੇ, ਮਲ ਕੇ 
“ਗੁਰਮੁਖਿ ਕੋਈ ਗਾਰੜੂ ਤਿਨਿ ਮਲਿ ਦਲਿ ਲਾਈ ਪਾਇ।” 


-ਗੁੂਜ ੩, ਵਾਰ ਪਸ, ੩, ੨:੩ (510) 


-ਭੈਰ ਨਾਮ, ੧0, ੯੨ (1165) 


“ਮਲਿਆਗਰੁ ਭੁਯੰਗਮ ਬੇਢਿਓ ਤ ਸੀਤਲਤਾ ਨ ਤਜੰਤ। ” 
-ਸਲੋ ਕਬ, ੧੭੪੨ (1373) 


“ਮਲਿਨ ਭਈ ਮਤਿ ਮਾਧਵਾ ਤੇਰੀ ਗਤਿ ਲਖੀ ਨ ਜਾਇ।” 
-ਗਉ ਰਵਿ, ੧, ੨:੧ (346) 


-ਸਿਰੀ ੫, ਛੰਤ ੨, ੩:੨ (79) 





3452 


-ਕੇਦਾ ੫, ੧੪, ੧":੧ (1121) 
ਮਲੀਆਗਰ--- ਚੰਦਨ 
“ਤਾ ਤੇ ਸੰਗਤਿ ਸਘਨ ਭਾਇ ਭਉ ਮਾਨਹਿ ਭੁਮ ਮਲੀਆਗਰ ਪ੍ਰਗਟ ਸੁਬਾਸੁ । ? 
-ਸਵ ੪, ਕੀਰ ੨੨ (1406) 
ਕਬਜ਼ਾ ਕਰੀਏ ਭਾਵ ਗੁਹਿਣ ਕਰੀਏ, ਧਾਰਨ ਕਰੀਏ 
“ਪਹਿਰੇ ਪਟੰਬਰ ਕਰਿ ਅਡੰਬਰ ਆਪਣਾ ਪਿੜੁ ਮਲੀਐ। ”” 
-ਸੂਹੀ ੧, ਛੰਤ ੪, ੩:੪ (766) 


“ਮਤਿ ਮਲੀਣ ਪਰਗਟੁ ਭਈ ਜਪਿ ਨਾਮੁ ਮੁਰਾਰਾ। ” 
-ਗਉ ੩, ੩੮, ੧:੨ (163) 
ਹੋਰ ਰੂਪ: 
ਮਲੀਣੰ- 
“ਕਰਪੂਰ ਪੁਹਪ ਸੁਗੰਧਾ ਪਰਸ ਮਾਨੁਖੁ ਦੇਹੰ ਮਲੀਣੰ । ”(ਗੰਦਾ) 
-ਗਾਥਾ ੫, ੧੧ (1360) 
ਮਲੀਣੁ- 
“ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ। (ਗੰਦਾ, ਮੈਲਾ) 
-ਸੂਹੀ ੧, ੬, ੧:੨ (729) 
“ਸੰਤ ਕੈ ਦੂਖਨਿ ਮਤਿ ਹੋਇ ਮਲੀਨ। ” 
-ਗਉ ੫. ਸੁਖ ੧੩, ੧:੫ (279) 
“ਬਿਬੇਕ ਦੀਪ ਮਲੀਨ। ”(ਭਾਵ ਮਧਮ) 
-ਆਸਾ ਰਵਿ, ੧, ੧":੨ (486) 
ਹੋਰ ਰੂਪ: 


ਮਲੀਨੂ- 
“ਸੋਈ ਮਲੀਨੁ ਦੀਨੁ ਹੀਨੁ ਜਿਸੁ ਪ੍ਰਭੁ ਬਿਸਰਾਨਾ । ”(ਮੈਲਾ) 
-ਬਿਲਾ ੫, ੫0, ੧੯੧ (813) 


-ਜਪੁ ੧, ੧੮:੭ (4) 
“ਹੋਇ ਕੁਚੀਲੁ ਰਹਾ ਮਲੁ ਧਾਰੀ ਦੁਰਮਤਿ ਵਿਕਾਰ। (ਭਾਵ ਮੈਲਾ) 
-ਮਾਝ ੧, ਵਾਰ ੪ਸ, ੧, ੧੫ (139) 
ਬਾਦਸ਼ਾਹ 
“ਮਹਰ ਮਲੂਕ ਕਹਾਈਐ ਰਾਜਾ ਰਾਉ ਕਿ ਖਾਨੁ । ? 
੍‌੍ - ਸਿਰੀ ੧, ਅਸ ੧੬, ੬:੧ (63) 





3453 


“ਫਾਹੀ ਸੁਰਤਿ ਮਲੂਕੀ ਵੇਸੁ । ” 
- ਸਿਰੀ ੧, ੨੯, ੩:੧ (24) 


(1) ਕੁਕਰਮੀ, ਪਾਪੀ 
“ਅਸੰਖ ਮਲੇਛ ਮਲੁ ਭਖਿ ਖਾਹਿ। ? 
= ਜਪੁ ੧, ੧੮:੭2 (4) 
(2) ਭਾਵ ਮੁਸਲਮਾਨ 
“ਮਲੇਛ ਧਾਨੁ ਲੇ ਪੂਜਹਿ ਪੁਰਾਣੁ। ” 
- ਆਸਾ ੧, ਵਾਰ ੧੬ਸ, ੧, ੨੧੨ (472) 
“ਖੜੀਆਂ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ। ” (ਮੁਸਲਮਾਨ ਦੀ ਭਾਵ 
ਫਾਰਸੀ) 
- ਧਨਾ ੧, ੮, ੩:੧ (665) 
ਹੋਰ ਰੂਪ: 
ਮਲੇਛਾਂ - 
“ਧੋਤੀ ਟਿਕਾ ਤੈ ਜਪਮਾਲੀ ਧਾਨੁ ਮਲੇਛਾਂ ਖਾਈ। ” (ਮੁਸਲਮਾਨ) 
- ਆਸਾ ੧, ਵਾਰ ੧੬ਸ, ੧, ੧੨ (471) 
(3) ਮਲੀਨ 
“ਬ੍ਰਾਹਮਨ ਬੈਸ ਸੂਦ ਅਰੁ ਖ੍ਤ੍ਰੀ ਡੋਮ ਮਲੇਛ ਮਨ ਸੋਇ। ? 
੍‌੍ - ਬਿਲਾ ਰਵਿ, ੨, ੧:੧ (858) 
(1) ਮੱਲਣਾ, ਕਬਜ਼ਾ ਕਰਨਾ 
“ਨਾਨਕ ਪਕੜੇ ਚਰਣ ਹਰਿ ਤਿਸੁ ਦਰਗਹ ਮਲੈ । ” 
- ਗਉ ੫, ਵਾਰ ੮:੫ (320) 
(2) ਮੈਲ ਦਾ 
“ਮੈਲ ਨ ਲਾਛੇ ਪਾਰ ਮਲੋ ਪਰਮਲੀਓ ਬੈਠੋ ਰੀ ਆਈ। 
- ਗੂਜ ਨਾਮ, ੨, ੧:੧ (525) 


2੩ 


ਮੈਲ 
“ਕੀਤਾ ਜਿਸੋ ਹੋਵੈ ਪਾਪਾਂ ਮਲੋ ਧੋਵੈ ਸੋ ਸਿਮਰਹੁ ਪਰਧਾਨੁ ਹੇ । ? 
- ਮਾਰੂ ੫, ੩੨, ੨:੧ (1008) 


- ਸ਼ੂਹੀ ੫, ੧੦, ੨੨੧ (739) 


“ਪਾਵ ਮਲੋਵਾ ਆਪੁ ਤਿਆਗਿ ਸੰਤ ਸੰਗਿ ਸਮਾਵਉ। ” (ਮਲਾਂ) 
- ਬਿਲਾ ੫, ੪੫, ੨੨ (812) 


ਮਵਲਸਰਾ---- ਮੌਲਸਰੀ ਇਕ ਦਰਖਤ ਜਿਸ ਨਾਲ ਵਰਖਾ ਰੁਤ ਵਿਚ ਖੁਸ਼ਬੂਦਾਰ ਫੁਲ ਲਗਦੇ ਹਨ 
“ਕੀਰਤਿ ਰਵਿ ਕਿਰਣਿ ਪ੍ਗਟਿ ਸੰਸਾਰਹ ਸਾਖ ਤਰੋਵਰ ਮਵਲਸਰਾ। ”” 





3454 


-ਸਵ ੩, ੧:੫ (1392) 


ਦੇਹ ਰੂਪੀ ਮੜ੍ਹ ਵਿਚ ਵੜੀ ਹੋਈ, ਦੇਹ ਅਭਿਮਾਨ ਵਾਲੀ 
“ਮਹਲ ਕੁਚਜੀ ਮੜਵੜੀ ਕਾਲੀ ਮਨਹੁ ਕਸੁਧ । ”” 
-ਮਾਰੂ ੩, ਵਾਰ ਪਸ, ੧, ੧:੧ (1088) 
(ਮੜ (ਸ਼ਮਸ਼ਾਨ) ਵਿਚ ਵਸਨ ਵਾਲੀ, ਭੂਤਨੀ(ਮਹਾਨਕੋਸ਼) 


(1) ਲੋਥ, ਪ੍ਰਾਣ ਰਹਿਤ ਦੇਹ 
“ਇਹੁ ਮਿਰਤਕੁ ਮੜਾ ਸਰੀਰੁ ਹੈ ਸਭੁ ਜਗੁ ਜਿਤੁ ਰਾਮ ਨਾਮੁ ਨਹੀ ਵਸਿਆ। ”” 
-ਬਸੰ ੪, ਅਸ ੧, ੨:੧ (1191) 
(2) ਸਮਾਧ 
“ਨਿਰਜੀਉ ਪੂਜਹਿ ਮੜਾ ਸਰੇਵਹਿ ਸਭ ਬਿਰਥੀ ਘਾਲ ਗਵਾਵੈ । ” 
-ਮਲਾ ੪, ੪, ੩੨ (1264) 


(1) ਮੜੇ, ਲਕੜਾਂ ਦੇ ਢੇਰ, ਗਰਾ, ਪੂਲਾ 
“ਲਖ ਮੜਿਆ ਕਰਿ ਏਕਠੇ ਏਕ ਰਤੀ ਲੇ ਭਾਹਿ। ” 
-ਆਸਾ ੧, ੩੨, ੧":੨ (358) 
(2) ਲੋਥਾਂ 
“ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨ੍ਹਿ। ” 
-ਸੂਹੀ ੩, ਵਾਰ ੬ਸ, ੩, ੧:੧ (787) 


(1) ਮ੍ਰਿਤ ਸਰੀਰ ਨੂੰ ਦਾਹ ਕਰਨ ਦਾ ਸਥਾਨ ਮਸਾਨ 
“ਰਹੈ ਬੇਬਾਣੀ ਮੜੀ ਮਸਾਣੀ। ”” 
-ਆਸਾ ੧, ਵਾਰ ੯ਸ, ੧, ੨:੧੩ (467) 
ਹੋਰ ਰੂਪ: 
ਮੜੈ- 
“ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੁਜਉ ਮੜੈ ਮਸਾਣਿ ਨ ਜਾਈ। ”? 
੍‌੍ -ਸੋਰ ੧, ਅਸ ੧, ੧:੧ (634) 
(2) ਮਠ, ਕੋਠੜੀ, ਮੰਦਰ 
“ਜਗੁ ਪਰਬੋਧਹਿ ਮੜੀ ਬਧਾਵਹਿ। (ਸਰੀਰ ਰੂਪੀ ਮੜੀ) 
-ਰਾਮ ੧, ਅਸ ੨. ੧:੧ (903) 
“ਅਉ ਹਠਿ ਹਸਤ ਮੜੀ ਘਰੁ ਛਾਇਆ ਧਰਣਿ ਗਗਨ ਕਲ ਧਾਰੀ। ”” 
- ਰਾਮ ੧, ਅਸ ੯, ੧:੧ (907) 
“ਭਿਖਿਆ ਨਾਮੁ ਸੰਤੋਖੁ ਮੜੀ ਸਦਾ ਸਚੁ ਹੈ ਨਾਲਿ। ”(ਕੋਠਾ) 
-ਮਾਰੂ ੩, ਵਾਰ ਦਸ, ੩, ੧:੩ (1089) 


ਹੋਰ ਰੂਪ: 

ਮੜੈ- 

“ਖਿਨੁ ਆਵੈ ਖਿਨ ਜਾਵੈ ਦੁਰਗੰਧ ਮੜੈ ਚਿਤੁ ਲਾਇਆ ਰਾਮ। ”” (ਕੋਠਾ/ਢੇਰ) 
-ਆਸਾ ੪, ਛੰਤ ੮, ੨੨ (442) 


(3) ਦੇਹ 
“-ਰਕਤੁ ਬਿੰਦੁ ਕੀ ਮੜੀ ਨ ਹੋਤੀ ਮਿਤਿ ਕੀਮਤਿ ਨਹੀ ਪਾਈ। ” 





3455 


-ਰਾਮ ੧, ਸਿਗੋ ੬੬:੪ (945) 


“ਉਸਾਰਿ ਮੜੋਲੀ ਰਾਖੇ ਦੁਆਰਾ ਭੀਤਰਿ ਬੈਠੀ ਸਾ ਧਨਾ। ”” 
-ਗਉ ੧, ੧੪, ੨:੧ (155) 


“ਹਠ ਮਝਾਹੁ ਮਾ ਪਿਰੀ ਪਸੇ ਕਿਉ ਦੀਦਾਰ । ” 
੍‌੍ -ਸਿਰੀ ੫, ਛੰਤ ੩, ੧੩:੧ (80) 
(2) ਮਾਂ, ਜਨਨੀ 
“ਸਭਨਾ ਕਾ ਮਾ ਪਿਓ ਆਪਿ ਹੈ ਆਪੇ ਸਾਰ ਕਰੇਇ। ” 
-ਸੋਰ ੪, ਵਾਰ ੨੯ਸ, ੩, ੨:੨ (653) 


“ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ। ” 
-ਆਸਾ ਫਰ, ੧, ੨:੨ (488) 
“ਮੈ ਸਤਿਗੁਰ ਸੇਤੀ ਪਿਰਹੜੀ ਕਿਉ ਗੁਰ ਬਿਨੁ ਜੀਵਾ ਮਾਉ। ”(ਹੇ ਮਾਂ) 
-ਸੂਹੀ ੪, ਅਸ ੨, ੮:੧ (759) 
“ਸੁਤਿ ਮੁਕਲਾਈ ਅਪਨੀ ਮਾਉ। ”(ਸੁਤਿ ਮਨ; ਮਾਉ, ਮਾਇਆ ਰੂਪੀ ਮਾਂ) 
-ਬਸੰ ਕਬ, ੩, ੧":੨ (1194) 
ਹੋਰ ਰੂਪ: 


“ਮਾਊ ਪੀਊ ਕਿਰਤੁ ਗਵਾਇਨਿ ਟਬਰ ਰੋਵਨਿ ਧਾਹੀ। ” 
-ਮਾਝ ੧, ਵਾਰ ੨੬ਸ, ੧, ੧:੪ (149) 


-ਆਸਾ ੧, ਸੋਦ ੩, ੧":੧ (9) 


-ਸਿਰੀ ੩, ੩੮, ੩:੨ (28) 
“ਤਬ ਕਵਨ ਮਾਇ ਬਾਪ ਮਿਤ੍ਰ ਸੁਤ ਭਾਈ। ” 
-ਗਉ ੫, ਸੁਖ ੨੧, ੫:੨ (291) 
(3) ਮਾਇਆ 
“ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ। ”” 
-ਸਿਰੀ ੫, ੭੬, ੧੨ (44) 
“ਹਲਤਿ ਪਲਤਿ ਮੁਖੁ ਉਜਲਾ ਨਹ ਪੋਹੈ ਤਿਸੁ ਮਾਇ। ” 
-ਗਉ ੫. ਥਿਤੀ ੧੭:੪ (300) 
““ਸੁਪੁਸੰਨ ਗੋਪਾਲ ਰਾਇ ਕਾਟੈ ਰੇ ਬੰਧਨ ਮਾਇ ਗੁਰ ਕੈ ਸਬਦਿ ਮੇਰਾ ਮਨੁ ਰਾਤਾ। ”” 
(ਭਾਵ ਅਗਿਆਨਤਾ) 
-ਧਨਾ ੫. ਅਸ ੧, ੮:੧ (687) 





3456 


(4) ਧਨ, ਦੌਲਤ 
“ਤ੍ਰਿਤਿਅ ਬਿਵਸਥਾ ਸਿੰਚੇ ਮਾਇ। ” 
-ਰਾਮ ੫, ੨੩, ੨:੩ (890) 


-ਗਉ ੫. ਬਾਅ ੧:੬ (250) 


“ਇਤਨੀ ਨ ਬੂਝੈ ਕਬਹੂ ਚਲਨਾ ਬਿਕਲ ਭਇਓ ਸੰਗਿ ਮਾਇਓ। ” 
-ਦੇਵ ੫. ੧੫, ੧੧੨ (531) 


ਮਾਇਆ ---- (1) ਭੁਲੇਖਾ, ਭੂਮ, ਅਵਿਦਿਆ, ਅਗਿਆਨਤਾ 
“ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ। ” 
-ਜਪੁ ੧, ੨੭੧੧੯ (6) 
“ਰੋਵਣ ਸਗਲ ਬਿਕਾਰੋ ਗਾਫਲੁ ਸੰਸਾਰੋ ਮਾਇਆ ਕਾਰਣਿ ਰੋਵੈ । ” (ਅਗਿਆਨਤਾ) 
-ਵਡ ੧, ਅਲਾ ੧, ੪:੩ (579) 
(2) ਧਨ, ਦੌਲਤ 
“ਕਾਹੇ ਗਰਬਸਿ ਮੁੜੇ ਮਾਇਆ। ” 
ਨ -ਸਿਰੀ ੧, ੨੬, ੧":੧ (23) 


“ਲੈਦਾ ਬਦ ਦੁਆਇ ਤੂੰ ਮਾਇਆ ਕਰਹਿ ਇਕਤ। ”” 


-ਸਿਰੀ ੫, ੭੧, ੩:੧ (42) 
“ਕਰਮ ਧਰਮ ਨਹੀ ਮਾਇਆ ਮਾਖੀ। ”” 
-ਮਾਰੂ ੧, ਸੋਲਾ ੧੫, ੮:੧ (1035) 
(ਮਹਾਨ ਕੋਸ਼ ਅਰਥ “ਮਇਆ” (ਕਿਰਪਾ) ਕਰਦਾ ਹੈ ਤੇ ਮਾਖੀ ਦੇ ਕ੍ਰੋਧ) 
(3) ਖਾਤਾ 
-ਸਿਰੀ ੫, ੯੭, ੧੨ (51) 
(4) ਹੇ ਮਾਂ ! ਹੇ ਮਾਤਾ 
““ਮੁਰਬਿ ਲਿਖੇ ਡੇਹ ਸੇ ਆਏ ਮਾਇਆ। ” 
ਰ੍‌ -ਆਸਾ ੪, ੬੪, ੨:੧ (269) 
(5) ਭਲਾਉਣ/ਭਰਮ ਉਪਜਾਉਣ ਵਾਲੀ ਸ਼ਕਤੀ 
“ਕਿਆ ਭਰਮ ਕਿਆ ਮਾਇਆ ਕਹੀਐ ਜੋ ਤਿਸੁ ਭਾਵੈ ਸੋਈ ਭਲਾ। ” 
-ਆਸਾਂ ੧, ਪਟੀ ੨0੨ (433) 
“ਅਨਿਕ ਮਾਇਆ ਜਾ ਕੀ ਲਖੀ ਨ ਜਾਇ।” 
-ਸਾਰ ੫. ਅਸ ੨, ੧0੧ (1236) 
(6) ਸਰੀਰਕ ਭਾਵ ਦੁਨਿਆਵੀ 
“ਮਾਇਆ ਕੇ ਸਨਬੰਧ ਸੈਨ ਸਾਕ ਕਿਤ ਹੀ ਕਾਮਿ ਨ ਆਇਆ। ” 
-ਗੂਜ ੫ 2; ੨:੧ (497) 
“ਨਾਨਕ ਮਾਇਆ ਕਰਮ ਬਿਰਖੁ ਫਲ ਅੰਮ੍ਰਿਤ ਫਲ ਵਿਸੁ । ” 
-ਮਲਾ ੧, ਵਾਰ ੨੬ਸ, ੧, ੧:੧ (1290) 





3457 


ਮਾਇਆਛੈ --- ਮਾਇਆ ਹੈ 
“ਜੁਗਤਿ ਨ ਜਾਨਾ ਗੁਨੁ ਨਹੀ ਕੋਈ ਮਹਾ ਦੁਤਰੁ ਮਾਇਆਛੈ । ” 
-ਦੇਵ ੫, ੨੮, ੨੧ (534) 
ਮਾਇਆਧਾਰੀ - ਧਨਵਾਨ, ਅਮੀਰ 
“ਸਾਕਤ ਬਧਿਕ ਮਾਇਆਧਾਰੀ ਤਿਨ ਜਮ ਜੋਹਨਿ ਲਾਗੇ। ? 
-ਗਉ ੪, ੬੨, ੪:੧ (172) 
ਮਾਇਆਰਸ -- ਮਾਇਆ ਦੇ ਸੁਆਦ 


“ਸੁਖ ਸੰਪਤਿ ਮਾਇਆਰਸ ਮੀਠੇ ਇਹ ਨਹੀ ਮਨ ਮਹਿ ਧਰਣੀ। ”” 
-ਜੈਤ ੫, ੧੨, ੨੧ (702) 


“ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ। ” 
-ਜਪੁ ੧, ੫2੮ (2) 
“ਹਉ ਰਹਿ ਨ ਸਕਾ ਬਿਨੁ ਦੇਖੇ ਮੇਰੀ ਮਾਈ। ”(ਹੇ ਮੇਰੀ ਮਾਂ) 
-ਮਾਝ ੪, ੧, ੪:੨ (94) 
“ਜੋ ਜੋ ਚਿਤਵੈ ਦਾਸੁ ਹਰਿ ਮਾਈ। ” (ਹੇ ਮਾਂ) 


-ਗਉ ੫, ੧੧੪", ੧:੧ (203) 
(ਮਹਾਨ ਕੋਸ਼ ਇਥੇ “ਮਾਈ” ਦੇ ਅਰਥ ਕਰਤਾਰ ਕਰਦਾ ਹੈ) 
“ਮਾਇਆ ਮਾਈ ਤ੍ੈਗੁਣ ਪਰਸੂਤਿ ਜਮਾਇਆ। ” (ਮਾਇਆ-ਮਾਂ) 
-ਮਾਰੂ ੩, ਸੋਲਾ ੨੨, ੨:੧ (1066) 


(ਮਹਾਨ ਕੋਸ਼ ਇਥੇ ਵੀ ਅਰਥ “ਕਰਤਾਰ” ਕਰਦਾ ਹੈ) 
(2) ਮਾਇਆ, ਸ੍ਰਿਸ਼ਟੀ ਦਾ ਕਾਰਣ ਰੂਪ ਈਸ਼ਵਰੀ ਸ਼ਕਤੀ 
“ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ । ” 
-ਜਪੁ ੧, ੩0੧ (7) 
(3) ਮਾਇਆ, ਅਵਿਦਿਆ, ਅਗਿਆਨਤਾ 
“ਤਾ ਕੈ ਨਿਕਟਿ ਨ ਆਵੈ ਮਾਈ। ”” 
-ਗਉਂ ੫, ੮੮, ੫:੪ (182) 
(4) ਮਮਤਾ 
“ਮੁਈ ਮੇਰੀ ਮਾਈ ਹਉ ਖਰਾ ਸੁਖਾਲਾ। ” 
-ਆਸਾ ਕਬ, ੩, ੨੧ (476) 
(5) ਮਾਇਆ, ਧਨ ਦੋਲਤ 
“ਮਾਈ ਮਾਗਤ ਤ੍ਰੈ ਲੋਭਾਵਹਿ। ? 
-ਰਾਮ ੧, ਅਸ ੨, ੪੧੨ (903) 


“ਸੁਰਤਿ ਮੁਈ ਮਰੁ ਮਾਈਏ ਮਹਲ ਰੁੰਨੀ ਦਰਬਾਰੇ । ” 
-ਵਡ ੧, ਅਲਾ ੩, ੫:੩ (580) 


“ਉਨ ਤੇ ਦੁਗੁਣ ਦਿੜੀ ਉਨ ਮਾਏ। ” 





3458 


-ਗਉ ੫, ੭੮, ੧:੪ (178) 
(2) ਹੇ ਮਾਈ ! 
“ਗੁਰ ਭਰਮੁ ਚੁਕਾਏ ਇਉ ਮਿਲੀਐ ਮਾਏ ਤਾ ਸਾਧਨ ਸੁਖੁ ਪਾਏ। ? 
-ਗਉ ੩. ਛੰਤ ੧, ੪:੩ (244) 
(3) ਮਾਇਆ, ਅਗਿਆਨਤਾ, ਛਲ, ਕਪਟ 
“ਨਾਨਕ ਤਾ ਕੈ ਨਿਕਟਿ ਨ ਮਾਏ। ”? 
-ਗਉ ੫. ਬਾਅ ੭:੮ (251) 


-ਭੈਰ ੫, ੧੫, ੧":੧ (1139) 


(1) ਮਾਂਸ, ਪ੍ਰਾਣੀ ਦੇ ਸਰੀਰ ਦੇ ਚਮੜੀ ਦੇ ਥਲੇ ਦਾ ਨਰਮ ਪਦਾਰਥ,ਗੋਸ਼ਤ 
“ਜੈਤੇ ਕਾਤੀ ਤੀਸ ਬਤੀਸ ਹੈ ਵਿਚਿ ਰਾਖੈ ਰਸਨਾ ਮਾਸ ਰਤੁ ਕੇਰੀ। ” 

-ਗਉਂ ੪, ੫੧, ੩:੧ (168) 
“ਸਿੰਘ ਰੁਚੈ ਸਦ ਭੋਜਨੁ ਮਾਸ। ” 

-ਬਸੰ ੫, ੨, ੩੧ (1180) 
(2) ਮਹੀਨੇ 
“£ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ। ”” 

-ਆਸਾ ੧, ਵਾਰ ੯ਸ, ੧, ੧:੪ (467) 


-ਮਾਝ ੧, ਵਾਰ ੧੪ਸ, ੧, ੨੯੧ (144) 


-ਮਲਾ ੧, ਵਾਰ ੨੫ਸ, ੧, ੧੧ (1289) 


ਮਾਸਪੁਰੀ ---- ਮਾਸ ਨਾਲ ਲੋਥਾਂ ਭਰੀ ਹੋਈ ਨਗਰੀ,ਇਥੇ ਭਾਵ ਸੈਦਪੁਰ (ਐਮਨਾਬਾਦ) 
“ਸਾਹਿਬ ਦੇ ਗੁਣ ਨਾਨਕੁ ਗਾਵੈ ਮਾਸਪੁਰੀ ਵਿਚਿ ਆਖੁ ਮਸੋਲਾ। ”” 
-ਤਿਲੰ ੧, ੫, ੨:੧ (722) 


“ਘੜੀ ਮੁਹਤ ਕਾ ਲੇਖਾ ਲੇਵੈ ਰਤੀਅਹੁ ਮਾਸਾ ਤੋਲ ਕਢਾਵਣਿਆ। ” 
-ਮਾਝ ੩, ਅਸ ੨੯, ੫:੨ (127) 
(2) ਥੋੜਾ ਜਿਹਾ ਵੀ 
“ਜਿਤਨੇ ਨਰਕ ਸੇ ਮਨਮੁਖਿ ਭੋਗੈ ਗੁਰਮੁਖਿ ਲੇਪੁ ਨ ਮਾਸਾ ਹੇ। ? 
-ਮਾਰੂ ੫, ਸੋਲਾ ੨, ੧੨:੩ (1073) 
(3) ਮਹੀਨੇ 
“ਨਾਨਕ ਮਿਲਹੁ ਕਪਟਦਰ ਖੋਲਹੁ ਏਕ ਘੜੀ ਖਟੁ ਮਾਸਾ। ? 
-ਤੁਖਾ ੧, ਬਾਰ ੧੨੬ (1109) 





3459 


-ਸੂਹੀ ੫, ੪੫, ੨:੧ (746) 


“ਫਰੀਦਾ ਇਟ ਸਿਰਾਣੇ ਭੁਇ ਸਵਣੁ ਕੀੜਾ ਲੜਿਓ ਮਾਸਿ। ” 
-ਸਲੋ ਫਰ, ੬੭੧ (1381) 


-ਸਿਰੀ ੫, ਪਹ ੪, ੧੨ (77) 


-ਮਾਰੂ ੧, ਅਸ ੧0, ੨:੧ (1015) 


“ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ। ? 
-ਸਿਰੀ ੧, ੪, ੨੨ (15) 
“ਕਿਆ ਮੇਵਾ ਕਿਆ ਘਿਉ ਗੁੜੁ ਮਿਠਾ _ਕਿਆ ਮੈਦਾ ਮਾਸੁ। ? 
-ਮਾਝ ੧, ਵਾਰ ੧0ਸ, ੧, ੨:੩ (142) 
(2) ਸਰੀਰ 


“ਸਾਸੁ ਮਾਸੁ ਸਭੁ ਜੀਉ ਤੁਮਾਰਾ ਤੂ ਮੈ ਖਰਾ ਪਿਆਰਾ। ” 
-ਧਨਾ ੧, ੨, ੨:੧ (660) 


(3) ਮਹੀਨਾ 
“ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸੁ ਜੀਉ। ” 
-ਰਾਮ ੫, ਰੁਤੀ ੨:੧ (927) 


-ਮਲਾ ੧, ਵਾਰ ੨੫ਸ, ੧, ੧੯੧ (1289) 
“ਮੁਹੁ ਮਾਸੈ ਕਾ ਜੀਭ ਮਾਸੈ ਕੀ ਮਾਸੈ ਅੰਦਰਿ ਸਾਸੁ। (ਮਾਸ ਹੀ) 
-ਮਲਾ ੧, ਵਾਰ ੨੫ਸ, ੧, ੧੪ (1289) 


“ਹਰਿ ਜਪਿ ਲਾਹਾ ਅਗਲਾ ਨਿਰਭਉ ਹਰਿ ਮਨ ਮਾਹ। ? 
-ਸਿਰੀ ੧, ੨੩, ੪:੩ (23) 
(2) ਮਹੀਨੇ, ਮਹੀਨਾ 
“ਮਾਹ ਦਿਵਸ ਮੁਰਤ ਭਲੇ ਜਿਸ ਕਉ ਨਦਰਿ ਕਰੇ। ” 
ਰੇ -ਮਾਝ ੫, ਬਾਰਾ ੧੪:੭ (136) 
“ਮਾਹਾ ਮਾਹ ਮੁਮਾਰਖੀ ਚੜਿਆ ਸਦਾ ਬਸੰਤੁ। ? 
-ਬਸੰ ੧, ੧, ੧੧ (1168) 





3460 


-ਆਸਾ ੫, ੮੧, ੨੯੧ (390) 


ਮਾਹਰੁ- 
“ਹਉ ਹੋਆ ਮਾਹਰੁ ਪਿੰਡ ਦਾ ਬੰਨਿ ਆਦੇ ਪੰਜਿ ਸਰੀਕ ਜੀਉ। ” (ਚੌਧਰੀ, ਮੁਖੀ) 
-ਸਿਰੀ ੫, ਅਸ ੨੯, ੪:੩ (731) 
ਮਾਹਰੋ- 
““ਰੂੜੋ ਠਾਕਰੁ ਮਾਹਰੋ ਰੂੜੀ ਗੁਰਬਾਣੀ । ”(ਮੁਖ, ਪ੍ਰਧਾਨ) 
-ਆਸਾ ੧, ਅਸ ੧੯, ੧੧ (421) 


(1) ਮਹੀਨੇ 
“ਮਾਹਾ ਰੁਤੀ ਸਭ ਤੂੰ ਘੜੀ ਮੂਰਤ ਵੀਚਾਰਾ। ”” 

-ਮਾਝ ੧, ਵਾਰ ੬:੧ (140) 
(2) ਅੰਦਰ ,ਵਿਚ 
“ਜਪਿ ਜਗਦੀਸੁ ਜਪਉ ਮਨ ਮਾਹਾ। ”” 

-ਜੈਤ ੪, ੯, ੪:੧ (699) 
ਹੋਰ ਰੂਪ: 
ਮਾਹਿ- 
“ਜਿਨ ਕੈ ਰਾਮੁ ਵਸੈ ਮਨ ਮਾਹਿ। (ਵਿਚ 

-ਜਪੁ ੧, ੩੭੮ (8) 


(1) ਮਹੀਨੇ ਵਿਚ 
“ਮੰਘਿਰਿ ਮਾਹਿ ਸੋ ਹੰਦੀਆ ਹਰਿ ਪਿਰ ਸੰਗਿ ਬੈਠੜੀਆਹ। ”? 
-ਮਾਝ ੫. ਬਾਰਾ ੧0:੧ (135) 
(2) ਵਿਚ, ਵੇਖੋ “ਮਾਹਾ” (2) 
“ਸਚਾ ਸਬਦੁ ਸਚੁ ਮਨਿ ਘਰ ਹੀ ਮਾਹਿ ਉਦਾਸਾ। ”” 
-ਮਾਝ ੧, ਵਾਰ ੫:੭ (140) 


ਹੋਰ ਰੂਪ: 
ਮਾਂਹਿ- 
“ਜਿਨਿ ਏਹੁ ਮੇਘੁ ਪਠਾਇਆ ਤਿਸੁ ਰਾਖਹੁ ਮਨ ਮਾਂਹਿ। (ਵਿਚ) 
-ਮਲਾ ੧, ਵਾਰ ੬ਸ, ੩, ੨੨ (1280) 


(3) ਵਿਚੋ” 
“ਸਭ ਪਰਵਾਰੈ ਮਾਹਿ ਸਰੇਸਟ। ”” 
-ਆਸਾ ੫, ੩, ੪੧ (371) 


-ਰਾਮ ੫. ਵਾਰ ੧੮ਸ, ੫. ੧੨ (965) 





3461 


“ਗੁਰ ਕੇ ਚਰਣ ਵਸੇ ਮਨ ਮਾਹੀ । ”(ਅੰਦਰ) 
-ਮਾਝ ੫, ੪੩, ੧੧ (107) 
“ਗੁਣ ਅਵਗੁਣੁ ਮੇਰਾ ਕਿਛੁ ਨ ਬੀਚਾਰਿਆ ਬਖਸਿ ਲੀਆ ਖਿਨ ਮਾਹੀ। (ਵਿਚ) 
-ਵਡ ੫. ਛੰਤ ੧, ੪:੪ (577) 
“ਮੋਨਿ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ। (ਵਿਚ) 
-ਸੋਰ ੫, ਅਸ ੩, ੨੧੧ (641) 
ਹੋਰ ਰੂਪ: 
ਮਾਂਹੀ- 
“ਅਨਲ ਅਗਮ ਜੈਸੇ ਲਹਰਿ ਮਇ ਓਦਧਿ ਜਲ ਕੇਵਲ ਜਲ ਮਾਂਹੀ। ? 
-ਸੋਰ ਰਵਿ, ੧, ੧੨ (657) 


-ਗਉ ਕਬ, ਵਾ ੩:੧ (344) 


“ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ । ? 
-ਜਪੁ ੧, ੨੧:੧0 (4) 
ਵਿਚ, ਅੰਦਰ 
“ਸੁਕੇ ਹਰੇ ਕੀਏ ਖਿਨ ਮਾਹੇ । ? 
ਰਹ -ਗਉ ੫, ੧੨੭, ੧:੧ (191) 
“ਸੁਣਿ ਨਾਹ ਪ੍ਰਭੂ ਜੀਉ ਏਕਲੜੀ ਬਨ ਮਾਹੇ। ”” 
-ਗਉ ੧, ਛੰਤ ੨, ੧:੧ (243) 


-ਗਉ ਕਬ, ੫੪, ੧":੧ (335) 


“ਇਨ ਬਿਧਿ ਡੂਬੀ ਮਾਕੁਰੀ ਭਾਈ ਉੱਡੀ ਸਿਰ ਕੈ ਭਾਰੀ। ” 
-ਸੋਰ ੧, ਅਸ ੨, ੨੩ (635) 


ਮਖਨ 
“ਮਿਲਿ ਸਤਸੰਗਤਿ ਪਰਮ ਪਦੁ ਪਾਇਆ ਕਢਿ ਮਾਖਨ ਕੇ ਗਟਕਾਰੇ । ? 
-ਨਟ ੪, ਅਸ ੫, ੨੨ (982) 


ਹੋਰ ਰੂਪ: 
ਮਾਖਨੁ- 
“ਪੋਖਰੁ ਨੀਰੁ ਵਿਰੋਲੀਐ ਮਾਖਨੁ ਨਹੀ ਰੀਸੈ । ” 
-ਗਉ ੧, ਅਸ ੧੮, ੭:੨ (229) 





3462 


(1) ਮਖਨ, ਮਥਨ (ਰਿੜਕਨ) ਤੋ ਨਿਕਲਿਆ ਹੋਇਆ, ਵੇਖੋ “ਮਾਖਨ” 
“ਸੰਤਹੁ ਮਾਖਨੁ ਖਾਇਆ ਛਾਡਿ ਪੀਐ ਸੰਸਾਰ। ? 
-ਸਲੋ ਕਬ, ੧੮੨ (1365) 
(ਮਹਾਨਕੋਸ਼ ਇਥੇ ਅਰਥ “ਸਾਰ” “ਤਤ” ਕਰਦਾ ਹੈ) 
(2) ਦੁੱਧ 
“ਥਨ ਚੋਖਤਾ ਮਾਖਨੁ ਘੁਟਲਾ। ”” 
-ਗੋਂਡ ਨਾਮ, ੪, ੨੨ (874) 


“ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ । ” 
-ਆਸਾ ੧, ਵਾਰ ੧0ਸ, ੧, ੧:੮ (468) 

ਹੋਰ ਰੂਪ: 
ਮਾਖਿਓ- 
“ਫਰੀਦਾ ਸਕਰ ਖੰਡੁ ਨਿਵਾਤ ਗੁੜੁ ਮਾਖਿਓ ਮਾਂਝਾ ਦੁਧੁ । ”” 

-ਸਲੋ ਫਰ, ੨੭੧ (1379) 
ਮਾਖਿਅ- 
ਵਾ ਰਬ ਖਜੂਰੀ ਪਕੀਆ ਮਾਖਿਅ ਨਈ ਵਹੰਨ੍ਹਿ। (ਸ਼ਹਿਦ ਦੀਆਂ) 

-ਸਲੋ ਫਰ, ੮੯੦੧ (1382) 


“ਗੁੜੁ ਮਿਠਾ ਮਾਇਆ ਪਸਰਿਆ ਮਨਮੁਖੁ ਲਗਿ ਮਾਖੀ ਪਚੈ ਪਚਾਇ। ”” 
-ਸਿਰੀ ੪, ੭0, ੧:੩ (41) 


(1) ਮੰਗ 
“ਮਾਗਨਿ ਮਾਗ ਤ ਏਕਹਿ ਮਾਗ। ? 
-ਗਉ ੫. ਬਾਅ ੪੧:੭ (258) 
(2) ਚੀਰ, ਇਸਤ੍ਰੀਆਂ ਦੇ ਵਾਲ ਗੁੰਦਨ ਲਗਿਆਂ ਬਣਾਈ ਕੇਸਾਂ ਦੀ ਰੇਖਾ 
““ਮਾਠਿ ਗੁੰਦਾਂਈ ਪਟੀਆ ਭਰੀਐ ਮਾਗ ਸੰਧੂਰੇ । ” 
-ਵਡ ੧, ੩, ੧:੧੧ (558) 


ਹੋਰ ਰੂਪ: 
ਮਾਂਗ- 
“ਚੰਦਨੁ ਮੋਲਿ ਅਣਾਇਆ ਕੁੰਗੂ ਮਾਂਗ ਸੰਧੂਰੁ। ” 


-ਸਿਰੀ ੧, ੧੩, ੪:੧ (19) 


-ਗਉ ੫, ਅਸ ੨0, ੧:੩ (289) 





3463 


-ਸੋਰ ਕਬ, ੧੧, ੧:੩ (656) 
ਮਾਂਗਹ- 
“ਭਾਈ ਹਮ ਕਰਹ ਕਿਆ ਕਿਸੁ ਪਾਸਿ ਮਾਂਗਹ ਸਭ ਭਾਗਿ ਸਤਿਗੁਰ ਪਿਛੈ 
ਪਈ। ”(ਮੰਗੀਏ) 
-ਤੁਖਾ ੪, ਛੰਤ ੪, ੫:੪ (1116) 
ਮਾਗਹਿ- 
“ਜਉ ਮਾਗਹਿ ਤਉ ਮਾਗਹਿ ਬੀਆ। (ਮੰਗਦਾ ਹੈ) 
-ਗਉ ੫. ਬਾਅ ੪੧੫ (258) 
“ਸਭਿ ਜਾਚਿਕ ਤੂ ਏਕੋ ਦਾਤਾ ਮਾਗਹਿ ਹਾਥ ਪਸਾਰੀ । (ਮੰਗਦੇ ਹਨ) 
-ਗੂਜ ੪, ਅਸ ੧, ੩:੨ (507) 
ਮਾਂਗਹਿ- 
“ਤੁਧਨੋ ਸੇਵਹਿ ਤੁਝੁ ਕਿਆ ਦੇਵਹਿ ਮਾਂਗਹਿ ਲੇਵਹਿ ਰਹਹਿ ਨਹੀ। (ਮੰਗਦਾ ਹੈ) 
-ਮਲਾ ੧, ੧, ੨:੧ (1254) 
“ਹਰਿ ਦਰਸਨ ਕੇ ਜਨ ਮੁਕਤਿ ਨ ਮਾਂਗਹਿ ਮਿਲਿ ਦਰਸਨ ਤ੍ਰਿਪਤਿ ਮਨੁ ਧੀਜੈ। ? 
-ਕਲਿ ੪, ਅਸ ੨, ੧੨ (1324) 
ਮਾਗਹੁ- 
“ਤੁਮ ਹਰਿ ਦਾਤੇ ਸਮਰਥ ਸੁਆਮੀ ਇਕੁ ਮਾਗਹੁ ਤੁਝ ਪਾਸਹੁ ਹਰਿ ਦਾਨੈ । ”” 
-ਕਲਿ ੪, ੫. ੪:੧ (1321) 


“ਲੋਕੁ ਧਿਕਾਰੁ ਕਹੈ ਮੰਗਤ ਜਨ ਮਾਗਤ ਮਾਨੁ ਨ ਪਾਇਆ। ” 
-ਰਾਮ ੧, ੮, ੪:੧ (878) 
ਹੋਰ ਰੂਪ: 
ਮਾਂਗਤ- 
“ਸੁਖੁ ਮਾਂਗਤ ਦੁਖੁ ਆਗੈ ਆਵੈ । (ਮੰਗਦਿਆਂ) 
-ਗਉ ਕਬ, ੩੬, ੧:੧ (330) 


ਮਾਗਤੁ- 
“ਮੈ ਦਰਿ ਮਾਗਤੁ ਭੀਖਿਆ ਪਾਇ। ”(ਮੰਗਦਿਆਂ) 


-ਤਿਲੰ ੧, ੨, ੧":੨ (721) 
ਮਾਂਗਤੁ- 
“ਨਾਨਕੁ ਮਾਂਗਤੁ ਨਾਮ ਅਧਾਰੇ । (ਮੰਗਦਾ ਹੈ) 
-ਗਉ ੫, ੧੧੭", ੪:੩ (203) 


“ਾਗਨ ਤੇ ਜਿਹ ਤੁਮ ਰਖਹੁ ਸੁ ਨਾਨਕ ਨਾਮਹਿ ਰੰਗ। ? 
-ਗਉ ੫. ਬਾਅ ੪੧ਸ:੨ (258) 


“ਆਠ ਪਹਰ ਨਾਨਕ ਜਸੁ ਗਾਂਵੈ ਮਾਂਗਨ ਕਉ ਹਰਿ ਦਾਨ । (ਮੰਗਣ) 
-ਕਾਨ ੫, ੨੧, ੨੧੨ (1302) 





3464 


-ਗਉ ੫. ਬਾਅ ੪੧:੧ (258) 


ਮੰਗਨਾ, ਮੰਗਕਰਨੀ 
“ਸਭੁ ਕਿਛੁ ਤੁਮ ਤੇ ਮਾਗਨਾ ਵਡਭਾਗੀ ਪਾਏ । ” 


-ਬਿਲਾ ੫, ੪੨, ੪:੧ (811) 
ਹੋਰ ਰੂਪ: 
ਮਾਗਨਿ- 
“ਕਰਿ ਆਸਾ ਆਇਓ ਪ੍ਰਭ ਮਾਗਨਿ। (ਮੰਗ ਕਰਨ ਲਈ ਮੰਗਣ ਲਈ) 

-ਬਿਲਾ ੫, ੯, ੧":੧ (804) 
ਮਾਂਗਨਿ- 
“ਮਾਂਗਨਿ ਮਾਂਗਉ ਹੋਇ ਅਚਿੰਤਾ ਮਿਲੂ ਨਾਨਕ ਕੇ ਹਰਿ ਪ੍ਰਾਨ। ” (ਮੰਗ, ਮੰਗਨ 
ਵਾਲੀ ਵਸਤ) 

-ਸਾਰ ੫, ੫੮, ੨੨ (1215) 
ਮਾਗਨੁ- 
“ਸੇਵਾ ਥੋਰੀ ਮਾਗਨੁ ਬਹੁਤਾ । ”(ਮੰਗਨਾ, ਮੰਗਾਂ) 

-ਸੂਹੀ ੫, ੭, ੧੧ (738) 
ਮਾਗਰਮਛੁ-ਮਗਰ ਮੱਛ, ਮਛੀ ਜਾਤੀ ਦਾ ਇੱਕ ਹੋਰ ਰੂਪ ਜੋ ਆਕਾਰ ਵਿੱਚ ਬਹੁਤ 
ਵਡਾ ਹੁੰਦਾ ਹੈ 
“ਮਾਗਰਮਛੁ ਫਹਾਈਐ ਕੁੰਡੀ ਜਾਲੂ ਵਤਾਇ। ”? 

-ਮਾਰੂ ੧, ਅਸ ੨, ੫:੧ (1009) 


-ਗਉ ਕਬ, ਅਸ ੩੬, ੧:੨ (330) 


“ਹਰਿ ਹਰਿ ਜਪਨੁ ਜਪਾਵਹੁ ਅਪਨਾ ਹਮ ਮਾਗੀ ਭਗਤਿ ਇਕਾਕੀ । ” 
-ਧਨਾ ੪, ੬, ੧":੨ (688) 
(1) ਮਾਂਗ/ਚੀਰ ਵਿਚ 
“ਆਸਾ ੧, ਅਸ ੧੧, ੧੧ (417) 
(2) ਮੰਗੀ, ਮੰਗ ਕੀਤੀ 
“ਕਰਉ ਅਢਾਈ ਧਰਤੀ ਮਾਂਗੀ ਬਾਵਨ ਰੂਪਿ ਬਹਾਨੈ। ” 
-ਪ੍ਰਭਾ ੧, ਅਸ ੪, ੩:੧ (1344) 
ਹੋਰ ਰੂਪ: 
1 ਉਿਐ- 
“ਦਫਤਰਿ ਲੇਖਾ ਮਾਂਗੀਐ ਤਬ ਹੋਇਗੋ ਕਉਨੁ ਹਵਾਲੁ। (ਮੰਗੀਏ) 
-ਸਲੋ ਕਬ, ੧੮੭੨ (1374) 





3465 


ਮਾਗਂ- 
“ਨਾਮ ਭਗਤਿ ਮਾਗੁ ਸੰਤ ਤਿਆਗਿ ਸਗਲ ਕਾਮੀ। (ਮੰਗ) 
-ਸਾਰ ੫, ੧੩੪, ੧%":੧ (1230) 
ਮਾਂਗੁ- 
“ਐਸੀ ਮਾਂਗੁ ਗੋਬਿਦ ਤੇ । (ਮੰਗ) 
-ਕਾਨ ੫, ੪, ੧":੧ (1298) 
ਮਾਗੇ- 
“ਹਮਰਾ ਬਿਨਉ ਸੁਨਹੁ ਪ੍ਰਭ ਠਾਕੁਰ ਹਮ ਸਰਣਿ ਪ੍ਰਭੂ ਹਰਿ ਮਾਗੇ । (ਮੰਗਦੇ ਹਾਂ) 
-ਗਉ ੪, ੬੨, ੫:੧ (172) 
ਮਾਗੈ- 
“ਨਾਨਕ ਦਾਸੁ ਇਹੈ ਸੁਖੁ ਮਾਗੈ ਮੋ ਕਉ ਕਰਿ ਸੰਤਨ ਕੀ ਧੁਰੇ। (ਮੰਗਦਾ ਹੈ) 
-ਗਉ ੫. ਸੋਹ ੫, ੪:੨ (13) 
ਮਾਂਗੈ- 
“ਨਾਨਕ ਮਾਂਗੈ ਨਾਮੁ ਹਰਿ ਕਰਿ ਕਿਰਪਾ ਸੰਜੋਗੁ । (ਮੰਗਦਾ ਹੈ) 
-ਗਉ ੪, ਵਾਰ ੩੨ਸ, ੫, ੨:੨ (317) 


“ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ । ” 
-ਮਾਝ ੫. ਬਾਰਾ ੧੨, ੧੧ (135) 
ਹੋਰ ਰੂਪ: 
ਮਾਘੁ=- 
“ਹਿਮਕਰ ਰੁਤਿ ਮਨਿ ਭਾਵਤੀ ਮਾਘੁ ਫਗਣੁ ਗੁਣਵੰਤ ਜੀਉ। ”” 
-ਰਾਮ ੫, ਰੁਤੀ ੭:੧ (929) 


“ਤਿਨ ਸਿਉਂ ਰਾਚਿ ਮਾਚਿ ਹਿਤੁ ਲਾਇਓ ਜੋ ਕਾਮਿ ਨਹੀ ਗਾਵਾਰੀ। ” 
-ਸਾਰ ੫, ੫੯, ੧੨ (1216) 


ਹੋਰ ਰੂਪ: 

ਮਾਚੇ- 

“ਸਤਿਗੁਰਿ ਬਚਨੁ ਦੀਓ ਅਤਿ ਨਿਰਮਲੁ ਜਪੁ ਹਰਿ ਹਰਿ ਹਰਿ ਮਨੁ 
ਮਾਚੇ । (ਮਚਦਾ, ਖੁਸ਼ ਹੁੰਦਾ ਹੈ) 


-ਗਉ ੪, ੫੫, ੧:੨ (169) 


“ਜਿਉ ਜਲ ਮਾਂਝੈ ਮਾਛਲੋ ਮਾਰਗੁ ਪੇਖਣੋ ਨ ਜਾਈ। ” 
-ਗੂਜ ਨਾਮ, ੨, ੨੨ (525) 


-ਮਾਰੂ ੧, ਸੋਲਾ ੧੫, ੯:੨ (1035) 





3466 


ਹੋਰ ਰੂਪ: 
ਮਾਛਿੰਦਾ- 
“ਸੁਣਿ ਮਾਛਿੰਦਾ ਨਾਨਕੁ ਬੋਲੈ। (ਹੇ ਮਛਿੰਦਰ) 
-ਰਾਮ ੧, ੫, ੧੧ (877) 


-ਸਿਰੀ ੧, ੨੫, ੨੧ (23) 


“ਜਿਉ ਰਾਤੀ ਜਲਿ ਮਾਛੁਲੀ ਤਿਉ ਰਾਮ ਰਸਿ ਮਾਤੇ ਰਾਮ ਰਾਜੇ। ” 
-ਆਸਾ ੫, ਛੰਤ ੩, ੨:੧ (454) 


-ਸੋਰ ਕਬ, ੮, ੧":੧ (656) 


-ਭੈਰ ਕਬ, ੧੩, ੪:੩ (1160) 


-ਆਸਾ ਕਬ, ੨, ੨੧ (476) 
ਮਾਂਜੀਏ, ਸ਼ੁਧ ਕਰੀਏ 
““ਜੂਠਿ ਲਹੈ ਜੀਉ ਮਾਜੀਐ ਮੋਖ ਪਇਆਣਾ ਹੋਇ। ” 
-ਗੂਜ ੧, ੧, ੨:੨ (489) 
ਹੋਰ ਰੂਪ: 
& ਹੀਐ- 
“ਮਿਲਿ ਸੰਤ ਸਭਾ ਮਨੁ ਮਾਂਜੀਐ ਭਾਈ ਹਰਿ ਕੈ ਨਾਮਿ ਨਿਵਾਸੁ। ? 
-ਸੋਰ ੫, ਅਸ ੧, ੩੨ (639) 


“ਜਿਉ ਮਾਜੀਠੈ ਕਪੜੇ ਰੰਗੇ ਭੀ ਪਾਹੇਹਿ। ” 
-ਸੋਰ ੪, ਵਾਰ ਪਸ, ੩, ੨੨ (644) 


“ਨਾਨਕ ਸਾਚੁ ਕਹੈ ਬੇਨੰਤੀ ਮਨੁ ਮਾਂਜੈ ਸਚੁ ਸੋਈ। ” 
-ਧਨਾ ੧, ਛੰਤ ੧, ੪:੬ (688) 


“ਆਸ ਪਾਸ ਘਨ ਤੁਰਸੀ ਕਾ ਬਿਰਵਾ ਮਾਝ ਬਨਾ ਰਸਿ ਗਾਊ' ਰੇ। ” 
-ਗਉ ਕਬ, ੬੬, ੧:੧ (338) 





3467 


“ਪਿਤਾ ਹਮਾਰੇ ਪ੍ਰਗਟੇ ਮਾਝ । ”” 

-ਭੈਰ ੫, ੨੨, ੪੧ (1141) 
ਹੋਰ ਰੂਪ: 
ਮਾਝਾ- 
“ਮੇਰਾ ਮਨ ਜਪਿ ਰਾਮ ਨਾਮੁ ਹਰਿ ਮਾਝਾ। (ਅੰਦਰ ਹੈ) 

- ਜੈਤ ੪, ੫, ੧":੧ (697) 
(1) ਅੰਦਰ, ਭੀਤਰ, ਵੇਖੋ “ਮਾਝ” 
(2) ਵਿਚੋਲੇਪਣ ਨਾਲ ਵਿਚ ਆਉਣ ਨਾਲ 
“ਹਰਿ ਕੀਰਤਿ ਕਲਜੁਗਿ ਪਦੁ ਉਤਮੁ ਹਰਿ ਪਾਈਐ ਸਤਿਗੁਰ ਮਾਝਾ। ” 

-ਜੈਤ ੪, ੫, ੨੧੧ (697) 

(3) ਭਾਵ ਵਿਆਪਕ 
“ਗੁਰਮੁਖਿ ਨਾਮੁ ਜੰਧੈ ਉਧਰੈ ਸੋ ਕਲਿ ਮਹਿ ਘਟਿ ਘਟਿ ਨਾਨਕ ਮਾਝਾ। ”” 

-ਸੂਹੀ ੫, ੫0, ੪੨ (747) 


“ਫਰੀਦਾ ਸਕਰ ਖੰਡੁ ਨਿਵਾਤ ਗੁੜੁ ਮਾਖਿਓ ਮਾਂਝਾ ਦੁਧੁ । ”” 
-ਸਲੋ ਫਰ, ੨੭੧ (1379) 


“ਸੰਤ ਚੀ ਸੰਗਤਿ ਸੰਤ ਕਥਾ ਰਸੁ ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ। ” 


-ਆਸਾ ਰਵਿ, ੨, ੧":੧ (486) 


“ਆਪੇ ਜਾਵੀ ਆਪੇ ਮਾਵੀ ਆਪਿ ਸੁਆਮੀ ਆਪਿ ਦੇਵਾ। ” 

-ਆਸਾ ੫, ਛੰਤ ੧, ੨:੪ (452) 
ਹੋਰ ਰੂਪ: 
ਮਾਵੀਆ- 
“ਮਿਲਿ ਇਕਤ੍ਰ ਹੋਏ ਸਹਜਿ ਢੋਏ ਮਨਿ ਪ੍ਰੀਤਿ ਉਪਜੀ ਮਾਵੀਆ। (ਲੜਕੀ ਦੇ 
ਸਬੰਧੀਆਂ ਦਾ ਇਕੱਠਾ ਹੋਇਆ ਮੇਲ) 

-ਬਿਲਾ ੫, ਛੰਤ ੧, ੩:੪ (846) 


“ਤ੍ਰਿ੍‌ਕੁਟੀ ਫੋਰਿ ਭਰਮੁ ਭਉ ਭਾਗਾ ਲਜ ਭਾਨੀ ਮਟੁਕੀ ਮਾਟ। ? 
-ਮਾਲੀ ੪, ੬, ੩੨ (986) 
(ਮਹਾਨਕੋਸ਼ ਇਸ ਦੇ ਅਰਥ “ਝਟ” ਕਰਦਾ ਹੈ) 
(2) ਮਿਟਦੇ, ਪੈਦੇ (ਦਰਪਣ) 
“ਕਲਿ ਕਲੇਸ ਮਿਟੇ ਦਾਸ ਨਾਨਕ ਬਹੁਰਿ ਨ ਜੋਨੀ ਮਾਟ। (ਸ਼ਬਦਾਰਥ ਅਰਥ 
“ਸਰੀਰ? ਨਿਰਣੈ ਅਤੇ ਮਹਾਨ ਕੋਸ਼ “ਬਚੇਦਾਨ”, “ਰਿਹਮ” ਕਰਦੇ ਹਨ) 
-ਮਲਾ ੫, ੧੪, ੨੨ (1269) 





3468 


“ਸਮੁੰਦੁ ਬਿਲੋਵਨ ਕਉ ਮਾਟਾ। ”” 
-ਸੋਰ ਕਬ, ੫, ੧:੨ (655) 
ਮਿੱਟੀ, ਰਾਖ 
“ਤਾਨੁ ਜਲਿ ਬਲਿ ਮਾਟੀ ਭਇਆ ਮਨੁ ਮਾਇਆ ਮੋਹਿ ਮਨੂਰੁ। ” 
-ਸਿਰੀ ੧, ੧੫, ੧੧ (19) 
“ਮਾਟੀ ਮਹਿ ਜੋਤਿ ਰਖੀ ਨਿਵਾਜਿ। ” (ਭਾਵ ਮਿਟੀ ਦੇ ਸਰੀਰ) 
-ਗੋਂਡ ੫, ੩, ੧:੨ (862) 
“ਊਠਿ ਸਿਧਾਇਓ ਛੂਟਰਿ ਮਾਟੀ ਦੇਖੁ ਨਾਨਕ ਮਿਥਨ ਮੋਹਾਸਾ ਹੇ। (ਭਾਵ ਦੇਹ, 
ਸਰੀਰ) 
-ਮਾਰੂ ੫, ਸੋਲਾ ੨, ੧0:੩ (1073) 


-ਗਉ ੧, ੬, ੪੧੨ (153) 


“ਕਬੀਰ ਆਖੀ ਕੇਰੇ ਮਾਟੁਕੇ ਪਲੁ ਪਲੁ ਗਈ ਬਿਹਾਇ। ”” 
-ਸਲੋ ਕਬ, ੨੨੭੧ (1376) 


“ਪਵਨਿ ਅਫਾਰ ਤੋਰ ਚਾਮਰੋ ਅਤਿ ਜਜਰੀ ਤੇਰੀ ਰੇ ਮਾਟੁਲੀ। ? 
-ਸਾਰ ੫, ੬੧, ੧੨ (1216) 


“ਬੇਦੁ ਪੁਕਾਰੈ ਮੁਖ ਤੇ ਪੰਡਤ ਕਾਮਾਮਨ ਕਾ ਮਾਠਾ। ” 
-ਮਾਰੂ ੫. ੧੫, ੧:੧ (1003) 
ਘੋਟ ਕੇ, ਕੰਘੀ ਨਾਲ ਵਾਹ ਕੇ, ਹਮਵਾਰ, ਪਧਰਾ ਕਰਕੇ 
“ਮਾਠਿ ਗੁੰਦਾਈੰ)ੈ ਪਟੀਆ ਭਰੀਐ ਮਾਗ ਸੰਧੂਰੇ। ” 
-ਵਡ ੧, ੩, ੧:੧੧ (558) 


“ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ। ” 


-ਮਾਰੂ ਕਬ, ੧0, ੧:੨ (1105) 


ਮਾਂਡੀਅਲੇ ---- ਜੁੜਿਆ ਰਹਿੰਦਾ ਹੈ ਦਰਪਣ/ਧਾਰਦਾ ਹੈ (ਸ਼ਬਦਾਰਥ); ਲਗ ਜਾਂਦਾ ਹੈ (ਕੋਸ਼) 
“ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ। ” 
-ਰਾਮ ਨਾਮ, ੧, ੧੨ (972) 


-ਸਿਰੀ ੧, ਅਸ ੨, ੫੯੧ (54) 





3469 


“ਉਦਕ ਮਾਹਿ ਜੈਸੇ ਬਗੁ ਧਿਆਨੁ ਮਾਂਡੈ । ” 

-ਆਸਾ ਨਾਮ, ੪, ੧੨ (485) 
(1) ਭਰਦਾ ਹੈ ਭਾਵ ਸਜਾਉਂਦਾ ਹੈ 
“ਕਬੀਰ ਹਰਿ ਹੀਰਾ ਜਨ ਜਉਹਰੀ ਲੇ ਕੈ ਮਾਂਡੈ ਹਾਟ। ”” 

-ਸਲੋ ਕਬ, ੧੬੨੧ (1373) 
(2) ਠਾਣਦਾ/ ਸੋਚ ਲੈਂਦਾ ਹੈ 
“ਜੈਸੇ ਅਪਨੇ ਧਨਹਿ ਪ੍ਰਾਨੀ ਮਰਨੁ ਮਾਂਡੈ । ”? 

-ਬਸੰ ਨਾਮ, ੧, ੨:੧ (1195) 


2੩੩ 


“ਸਤਗੁਰ ਕੈ ਪਰਸਾਦਿ ਸਹਜ ਸੇਤੀ ਰੰਗੁ ਮਾਣਇ। ”? 
-ਸਵ ੪, ਕਲ ੫:੪ (1397) 


“ਹਰਿ ਜਨ ਕਾ ਰਾਖਾ ਏਕੁ ਹੈ ਕਿਆ ਮਾਣਸ ਹਉਮੈ ਰੋਇ।” 
-ਸਿਰੀ ੫, ੭੧, ੪:੩ (42) 
ਮਾਣਸਖਾਣੇ --- ਮਨੁੱਖਾਂ ਨੂੰ ਖਾ ਜਾਣ ਵਾਲੇ 
“ਮਾਣਸਖਾਣੇ ਕਰਹਿ ਨਿਵਾਜ । (ਭਾਵ ਮਸੁਲਮਾਨ) 
-ਆਸਾ ੧, ਵਾਰ ੧੬ਸ, ੧, ੨੧ (471) 


“ਜਿਉ ਮਛੀ ਤਿਉ ਮਾਣਸਾ ਪਵੈ ਅਚਿੰਤਾ ਜਾਲੂ। ” 
-ਸਿਰੀ ੧, ਅਸ ੪, ੧":੨ (55) 
ਹੋਰ ਰੂਪ: 
ਮਾਣਸਿ- 
“ਮਨਮੁਖ ਮੂਲੁ ਨ ਜਾਣਨੀ ਮਾਣਸਿ ਹਰਿ ਮੰਦਰ ਨ ਹੋਇ। ” (ਮਨੁੱਖ ਵਿਚ) 
-ਪੁਭਾ ੩, ਅਸ ੧, ੨੨ (1346) 
(2) ਮਨੁੱਖਾਂ ਦੀ/ਦੇ 
“ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ । ? 
-ਮਾਝ ੧, ਵਾਰ ੬ਸ, ੧, ੧੨ (140) 
“ਮਾਣਸਾ ਕਿਅਹੁ ਦੀ ਬਾਣਹੁ ਕੋਈ ਨਸਿ ਭਜਿ ਨਿਕਲੈ ਹਰਿ ਦੀ ਬਾਣਹੁ ਕੋਈ ਕਿਥੈ 
ਜਾਇਆ। ” 
-ਵਡ ੪, ਵਾਰ ੧੪:੩ (591) 


ਹੋਰ ਰੂਪ: 
ਮਾਣਸਾਂ- 
“ਪੁਛਾ ਦੇਵਾਂ ਮਾਣਸਾਂ ਜੋਧ ਕਰਹਿ ਅਵਤਾਰ। ”(ਮਨੁੱਖਾਂ ਨੂੰ) 
-ਸਾਰ ੪, ਵਾਰ ੧੧ਸ, ੧, ੨:੩ (1241) 


“ਪਿਰੁ ਰਲੀਆ ਰਸਿ ਮਾਣਸੀ ਸਾਚਿ ਸਬਦਿ ਸੁਖੁ ਨੇਹਿ। ” 





3470 


-ਸਿਰੀ ੧, ਅਸ ੫. ੧":੨ (56) 


ਆ 


“ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ। ” 
-ਬਿਹਾ ੪, ਵਾਰ ੧੬ਸ, ੩, ੧:੧ (554) 


“ਰਸ ਭੋਗਹਿ ਖੁਸੀਆ ਕਰਹਿ ਮਾਣਹਿ ਰੰਗ ਅਪਾਰ। ? 
-ਸਿਰੀ ੫, ੭੧, ੧੨ (42) 
ਹੋਰ ਰੂਪ: 
ਮਾਣਹੀ- 
“ਦੁਰਜਨ ਸੇਤੀ ਨੇਹੁ ਤੂ ਕੈ ਗੁਣਿ ਹਰਿ ਰੰਗ ਮਾਣਹੀ। ”(ਮਾਣ ਸਕਦੀ ਹੈ) 
-ਜੈਤ ੫, ਵਾਰ ੧0ਸ, ੫, ੧:੨ (1097) 
ਮਾਣਹੁ- 
“ਹਰਿ ਸੇਤੀ ਸਦ ਮਾਣਹੁ ਰਲੀਆ ਜਨਮ ਮਰਣ ਦੁਖ ਖੋਵਹੁ । (ਮਾਣੋ) 
-ਸਿਰੀ ੪, ਪਹ ੩, ੪:੪ (77) 


ਲਾਲ ਰੰਗ ਦਾ ਕੀਮਤੀ ਹੀਰਾ, ਹੋਰ ਵੇਖੋ “ਮਾਣਿਕ? 
“ਪ੍ਰਭੁ ਹਰਿ ਮੰਦਰੁ ਸੋਹਣਾ ਤਿਸੁ ਮਹਿ ਮਾਣਕ ਲਾਲ। ”” 
-ਸਿਰੀ ੧, ੯, ੨੧ (17) 
ਹੋਰ ਰੂਪ: 
ਮਾਣਕਾ- 
“ਰਤਨ ਪਦਾਰਥ ਮਾਣਕਾ ਸੁਇਨਾ ਰੁਪਾ ਖਾਕੁ । (ਹੀਰੇ) 
-ਸਿਰੀ ੫, ੮੪, ੨੧ (47) 
ਮਾਣਕਿ- 
“ਕੰਚਨ ਕੋਟੁ ਬਹੁ ਮਾਣਕਿ ਭਰਿਆ ਜਾਗੇ ਗਿਆਨ ਤਤਿ ਲਿਵ ਲਈਆ। ”? (ਹੀਰੇ) 
-ਬਿਲਾ ੪, ਅਸ ੧, ੩:੧ (833) 
ਮਾਣਕੀ- 
“ਲਾਲ ਜਵੇਹਰ ਮਾਣਕੀ ਗੁਰ ਭੰਡਾਰੈ ਸੋਇ। (ਹੀਰੇ) 
-ਸਿਰੀ ੧, ਅਸ ੧0, ੨:੩ (59) 


“ਮਨ ਮਹਿ ਮਾਣਕੁ ਲਾਲੁ ਨਾਮੁ ਰਤਨੁ ਪਦਾਰਥ ਹੀਰੁ । ” 

- ਸਿਰੀ ੧, ੨੧, ੪੧ (22) 
“ਸਤਿਗੁਰੁ ਮਿਲੈ ਅੰਧੇਰਾ ਚੂਕੈ ਇਨ ਬਿਧਿ ਮਾਣਕੁ ਲਹੀਐ। (ਆਤਮਕ ਗਿਆਨ 
ਰੂਪੀ ਹੀਰਾ) 


-ਗਉ ਕਬ, ੫੧, ੩:੨ (334) 


“ਮਨ ਇਛੇ ਸੁਖ ਮਾਣਦਾ ਕਿਛੁ ਨਾਹਿ ਵਿਸੂਰੇ। ”” 
-ਜੈਤ ੫, ਵਾਰ ੬:੩ (707) 


ਹੋਰ ਰੂਪ: 





3471 


ਮਾਣਦੋ- 
“ਜਿਨਾ ਭਾਗ ਮਥਾਹਿ ਸੇ ਨਾਨਕ ਹਰਿ ਰੰਗੁ ਮਾਣਦੋ । "(ਮਾਣਦੇ ਭੋਗਦੇ) 
-ਸਿਰੀ ੫, ਛੰਤ ੩, ੫੩:੨ (81) 


“ਸਾਧੂ ਸੰਗੁ ਪਰਾਪਤੇ ਨਾਨਕ ਰੰਗ ਮਾਣੰਨਿ। ” 
-ਮਾਝ ੫. ਬਾਰਾ ੪:੮ (134) 


ਹੋਰ ਰੂਪ: 


ਮਾਣਨ੍- 
““ਗਰੀ ਛੁਹਾਰੇ ਖਾਂਦੀਆ ਮਾਣਨ੍ ਸੇਜੜੀਆ। ”(ਮਾਣਦੀਆਂ ਹਨ) 
-ਆਸਾ ੧, ਅਸ ੧੧, ੩:੨ (417) 
(1) ਮਾਨ, ਆਸਰਾ, ਭਰੋਸਾ, ਸਹਾਰਾ 
“ਗਰੀਬਾ ਅਨਾਥਾ ਤੇਰਾ ਮਾਣਾ। ”” 
-ਮਾਝ ੫, ੧੪, ੧:੨ (98) 
(2) ਮਾਣ, ਅੰਹਕਾਰ 
“ਜੋ ਬਿਨੁ ਸਚੇ ਹੋਰਤੁ ਚਿਤੁ ਲਾਇਦੇ ਸੇ ਕੂੜਿਆਰ ਕੂੜਾ ਤਿਨ ਮਾਣਾ। ” 
-ਗਉ ੪, ਵਾਰ ੧0:੪ (305) 
(3) ਇਜ਼ਤ, ਮਾਣ, ਵਡਿਆਈ, ਹੋਰ ਵੇਖੋ “ਮਾਣਿ” (3) 
“ਪ੍ਰਭ ਜੀ ਭਾਣਾ ਸਚਾ ਮਾਣਾ ਪ੍ਰਭਿ ਹਰਿ ਧਨੁ ਸਹਜੇ ਦੀਤਾ। ”” 
-ਵਡ ੫. ਛੰਤ ੧, ੨:੫ (577) 
(4) ਮਾਣਿਆ, ਭੋਗਿਆ 
“ਠਾਕੁਰ ਭਾਣੀ ਸਾ ਗੁਣਵੰਤੀ ਤਿਨਹੀ ਸਭ ਰੰਗ ਮਾਣਾ। ” 
-ਸੂਹੀ ੫, ਛੰਤ ੪, ੩:੫ (779) 


“ਰੰਗੁ ਮਾਣਿ ਲੈ ਪਿਆਰਿਆ ਜਾ ਜੋਬਨੁ ਨਉ ਹੁਲਾ। (ਭੋਗ ਲੈ) 
-ਸਿਰੀ ੧, ੨੪, ੧":੧ (23) 
(5) ਰਤਨ, ਮਣੀ 
“ਵਡ ਭਾਗੀਆ ਸੋਹਾਗਣੀ ਹਰਿ ਮਸਤਕਿ ਮਾਣਾ ਰਾਮ । ”(ਭਾਗਾਂ ਦੀ ਮਣੀ) 
-ਬਿਲਾ ੪, ਛੰਤ ੧, ੧:੩ (844) 


(1) ਭੋਗ, ਮਾਣ, ਵੇਖੋ “ਮਾਣਾ” (4) 
(2) ਮੰਨ, ਪੂਜ, ਸਤਿਕਾਰ ਕਰ 
“ਪੂਰਬ ਪ੍ਰੀਤਿ ਪਿਰਾਣਿ ਲੈ ਮੋਟਉ ਠਾਕੁਰੁ ਮਾਣਿ। ” 
-ਮਾਰੂ ੩, ਵਾਰ ੧੩ਸ, ੧, ੩:੧ (1090) 
(3) ਮਾਣ, ਵਡਿਆਈ ਹੋਰ ਵੇਖੋ “ਮਾਣਾ” (3) 
“ਦ੍ਰਿਸਟਿ ਨ ਲਿਆਵਉ ਅਵਰ ਕਾਹੂ ਕਉ ਮਾਣਿ ਮਹਤਿ ਪ੍ਰਭ ਤੇਰੈ । ” 
-ਸਾਰ ੫, ੫0, ੧੨ (1214) 





3472 


“ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ। ”” 
-ਸਵ ੧, ੨:੪ (1389) 
ਹੋਰ ਰੂਪ: 
ਮਾਣਿਅਉ- 
“ਭੈ ਉ ਮਾਣਿਅਉ ਲਾਖ ਮਹਿ ਅਲਖੁ ਲਖਾਯਉ। ”(ਭੋਗਿਆ ਮਾਣਿਆ ਹੈ) 
-ਸਵ ੫, ਕਲ ੮:੧ (1407) 
ਮਾਣਿਆ- 
“ਸਰਬ ਸੂਖ ਰੰਗ ਮਾਣਿਆ। ”(ਭੋਗਿਆ) 
-ਗਉ ੫, ੧੪੭", ੩੨ (212) 
ਮਾਣਿਹ- 
“ਮਿਲਿ ਸੰਤ ਜਨਾ ਰੰਗੁ ਮਾਣਿਹ ਰਲੀਆ ਜੀਉ। (ਭੋਗੇ) 
-ਗਉ ੪, ੬੬, ੧:੨ (173) 


“ਅਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ। ” 
-ਜਪੁ ੧, ੬:੩ (2) 
ਹੋਰ ਰੂਪ: 
ਮਾਣਿਕਾ- 
“ਰਤਨ ਜਵੇਹਰ ਮਾਣਿਕਾ ਅੰਮ੍ਰਿਤੁ ਹਰਿ ਕਾ ਨਾਉ। (ਰਤਨ ,ਹੀਰਾ) 
-ਸਿਰੀ ੫, ੮੭, ੪੧ (48) 
ਮਾਣਿਕੁ- 
“ਸੁਇਨਾ ਰੁਪਾ ਰੰਗੁਲਾ ਮੋਤੀ ਤੈ ਮਾਣਿਕੁ ਜੀਉ। ” 
-ਸੂਹੀ ੧, ਕੁਚ ੧:੭ (762) 
ਮਾਣਿਕੂ- 
“ਮਾਣਿਕੂ ਮੋਹਿ ਮਾਉ ਡਿੰਨਾ ਧਣੀ ਅਪਾਹਿ। (ਹੀਰਾ) 
-ਮਾਰੂ ੫, ਵਾਰ ੧੨ਸ, ੫. ੨:੧ (1098) 


“ਗੁਰੁ ਜੋਗੀ ਪੁਰਖੁ ਮਿਲਿਆ ਰੰਗੁ ਮਾਣੀ ਜੀਉ। ” 
-ਗਉ ੪, ੬੫, ੨੧ (173) 
“ਸੰਨੀ ਦੇਨਿ੍‌ ਵਿਖੰਮ ਥਾਇ ਮਿਠਾ ਮਦੁ ਮਾਣੀ। (ਮਾਣਦੇ /ਭੋਗਦੇ ਹਨ) 
-ਗਉ ੪, ਵਾਰ ੨੭:੩ (315) 


ਮਾਣੀਆ ---- (1) ਮਾਣ, ਭਰੋਸਾ 
“ਸਜਣੁ ਤੂਹੈ ਸੈਣੁ ਤੂ ਮੈ ਤੁਝ ਉਪਰਿ ਬਹੁ ਮਾਣੀਆ। ” 
-ਸੂਹੀ ੫, ਅਸ ੪, ੨੧ (761) 
(2) ਮਾਣ ਲਵਾ, ਅਨੰਦ ਲਵਾਂ, ਭੋਗਾਂ 
“ਹਿਕ ਭੋਰੀ ਨਦਰਿ ਨਿਹਾਲਿ ਦੇਹਿ ਦਰਸੁ ਰੰਗੁ ਮਾਣੀਆ। ” 
-ਸੂਹੀ ੫, ਅਸ ੪, ੬:੨ (761) 


ਹੋਰ ਰੂਪ: 





3473 


ਮਾਣੀਐ- 
“ਸਤਿਗੁਰ ਹੋਇ ਦਇਆਲੁ ਤਾ ਹਰਿ ਰੰਗੁ ਮਾਣੀਐ । ”(ਭੋਗੀਏ) 
-ਮਾਝ ੧, ਵਾਰ ੨੫੧੪ (149) 


(1) ਆਦਰ, ਸਤਿਕਾਰ, ਇਜ਼ਤ 
“ਜਿਤੁ ਸੇਵਿਐ ਸੁਖੁ ਪਾਈਐ ਤੇਰੀ ਦਰਗਹ ਚਲੈ ਮਾਣੁ । ” 
-ਸਿਰੀ ੧, ੫, ੧":੨ (15) 
“ਤਾ ਕੀ ਸੇਵ ਕਰੀਜੈ ਲਾਹਾ ਲੀਜੈ ਹਰਿ ਦਰਗਹ ਪਾਈਐ ਮਾਣੁ ਜੀਉ। ” 
-ਆਸਾ ੧, ਛੱਤ ੪, ੩੨ (438) 
(2) ਆਸਰਾ, ਸਹਾਰਾ, ਭਰੋਸਾ 
“ਨਿਮਾਣਿਆ ਗੁਰੁ ਮਾਣੁ ਹੈ ਗੁਰੁ ਸਤਿਗੁਰ ਕਰੇ ਸਾਬਾਸਿ। ” 
-ਸਿਰੀ ੪, ੬੮, ੨੨ (41) 
“ਖੜੁ ਪਕੀ ਕੁੜਿ ਭਜੈ ਬਿਨਸੈ ਆਇ ਚਲੈ ਕਿਆ ਮਾਣੁ । (ਭਰੋਸਾ) 
-ਸਿਰੀ ੧, ਪਹ ੨, ੪੨੫ (76) 
(3) ਫਖਰ 
“ਹਉ ਮਾਣੁ ਤਾਣੁ ਕਰਉ ਤੇਰਾ ਹਉ ਜਾਨਉ ਆਪਾ।” 
-ਸਿਰੀ ੫, ੯੭, ੨:੧ (51) 
“ਬਹੁ ਮਾਣੁ ਕੀਆ ਤੁਧੁ ਉਪਰੇ ਤੂੰ ਆਪੇ ਪਾਇਹਿ ਥਾਇ ਜੀਉ।” 
੍‌੍ -ਸਿਰੀ ੫, ਅਸ ੨੯, ੧੪੮੩ (74) 
(4) ਅਹੰ, ਅਹੰਕਾਰ 
“ਮਾਣੁ ਤਾਣੁ ਤਜਿ ਮੋਹੁ ਅੰਧੇਰਾ। ? 
-ਮਾਝ ੫, ੨੭, ੪੨ (102) 
“ਮਨ ਤੂੰ ਮਤ ਮਾਣੁ ਕਰਹਿ ਜਿ ਹਉ ਕਿਛੁ ਜਾਣਦਾ ਗੁਰਮੁਖਿ ਨਿਮਾਣਾ ਹੋਹੁ । ” 
-ਆਸਾ ੩, ਛੰਤ ੭, ੭੧ (441) 
(5) ਮਾਣਦੇ (ਭੋਗਦੇ) ਹਨ 
“ਆਤਮ ਰਸੁ ਜਿਹ ਜਾਨਿਆ ਹਰਿ ਰੰਗ ਸਹਜੇ ਮਾਣੁ । ? 
-ਗਉ ੫. ਬਾਅ ੧੩ਸ:੧ (252) 


-ਸਲੋ ੧, ੨੪੧੧ (1412) 


“ਮਾਣੂਆ ਮੰਗਿ ਮੰਗਿ ਪੈਨ ਖਾਇ। ” (ਮਨੁੱਖਾਂ ਤੋ) 
-ਸਾਰ ੪, ਵਾਰ ੯ਸ, ੧, ੧:੫ (1240) 


“ਨਾ ਮਾਣੇ ਸੁਖਿ ਸੇਜੜੀ ਬਿਨੁ ਪਿਰ ਬਾਦਿ ਸੀਗਾਰੁ। ? 
-ਸਿਰੀ ੧, ਅਸ ੯, ੧:੨ (58) 


ਹੋਰ ਰੂਪ: 





3474 


ਮਾਣੇਹਿ- 
“;ਅਪੜੈ ਘਰਿ ਹਰਿ ਰੰਗੋ ਕੀ ਨ ਮਾਣੇਹਿ। ? 
-ਤਿਲੰ ੧, ੪, ੧੨ (722) 


“ਮਾਲ ਕੈ ਮਾਂਣੈ ਰੂਪ ਕੀ ਸੋਭਾ ਇਤੁ ਬਿਧੀ ਜਨਮ ਗਵਾਇਆ। ” 

-ਸਿਰੀ ੧, ੨੭, ੧":੨ (24) 
(2) ਮਾਣਦਾ/ਭੋਗਦਾ ਹੈ 
“ਮਾਣੈ ਰੰਗ ਭੋਗ ਬਹੁ ਨਾਰੀ। ? 

-ਗਉ ੫, ੭੧, ੩੨ (176) 


“ਧਿਆਇ ਧਿਆਇ ਜੀਵਹਿ ਜਨ ਤੇਰੇ ਸਚੁ ਸਬਦੁ ਮਨਿ ਮਾਣੋ ਜੀਉ। ”? 
-ਮਾਝ ੫. ੪੪੩, ੨੩ (107) 
(2) ਇਜ਼ਤ, ਸਤਿਕਾਰ 
“ਜਾਤੁ ਤਾ ਮੈ ਮਾਣੁ ਕੀਆ ਹੈ ਤੁਧੁ ਬਿਨੁ ਕੇਹਾ ਮੇਰਾ ਮਾਣੋ । ? 
੍‌੍ -ਵਡ ੧, ੩, ੧੪ (557) 


(3) ਫਖ਼ਰ 
“ਮਾਣੋ ਪੁਭ ਮਾਣੋ ਮੇਰੇ ਪ੍ਰਭ ਕਾ ਮਾਣੋ। ? 


-ਰਾਮ ੫, ਛੰਤ ੧, ੩:੧ (924) 


“ਇਕੋ ਭਾਈ ਮਿਤੁ ਇਕ ਇਕੋ ਮਾਤ ਪਿਤਾ। ”” 
-ਸਿਰੀ ੫, ੭੯, ੨੧੧ (45) 
(2) ਮੱਤਾ, ਮਸਤ, ਮੋਹਿਤ 
“ਕੁਲ ਰੁਪ ਧੁਪ ਗਿਆਨਹੀਨੀ ਤੁਝ ਬਿਨਾ ਮੋਹਿ ਕਵਨ ਮਾਤ। ”” 
.-.ਹ -ਆਸਾ ੫, ਛੰਤ ੧੪, ੧:੫ (462) 
“ਅਨਿਤ ਬਿਉਹਾਰ ਅਚਾਰ ਬਿਧਿ ਹੀਨਤ ਮਮਮਦ ਮਾਤ ਕੋਪ ਜਰੀਆ। ”” 
-ਕਾਨ ੫, ੩0, ੨੧੧ (1303) 
(3) ਮਾਤਰ, ਭਰ 
“ਤੁਛ ਮਾਤ ਸੁਣਿ ਸੁਣਿ ਵਖਾਣਹਿ। (ਭਾਵ ਥੋੜੀ ਜਿਹੀ) 
-ਮਾਰੂ ੫, ਸੋਲਾ ੭, ੧0:੨ (1078) 
“ਧਨੁ ਜੋਬਨੁ ਸੰਧੈ ਸੁਖ ਭੋਗਵੈ ਸੰਗਿ ਨ ਨਿਬਹਤ ਮਾਤ। (ਰਤਾ ਭਰ) 
-ਕੇਦਾ ੫, ੭, ੧:੧ (1120) 


“ਗੋਬਿੰਦ ਗੁਪਤ ਹੋਇ ਰਹਿਓ ਨਿਆਰੋ ਮਾਤੰਗ ਮਤਿ ਅਹੰਕਾਰ। ”” 
-ਸਾਰ ੫, ੧੨੯, ੩੧੨ (1229) 


“ਮਾਤਰ ਪਿਤਰ ਤਿਆਗਿ ਕੈ ਮਨੁ ਸੰਤਨ ਪਾਹਿ ਬੇਚਾਇਓ। ” 
-ਸਾਰ ੫, ੧੩੭, ੧:੧ (1230) 





3475 


-ਰਾਮ ਬਸ, ੫:੮ (967) 


(1) ਮਾਂ 
“ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ । ”” 
-ਜਪੁ ੧, ੩੮ਸ:੧ (8) 
(2) ਸੱਤਾ, ਮਸਤ ਹੋਇਆ 
“ਅਉਰ ਦੁਨੀ ਸਭ ਭਰਮਿ ਭੁਲਾਨੀ ਮਨੁ ਰਾਮ ਰਸਾਇਨ ਮਾਤਾ। ” 
-ਸਿਰੀ ਕਬ, ੩, ੪:੨ (92) 
“ਮਾਤਾ ਭੈਸਾ ਅੰਮੁਹਾ ਜਾਇ। ”(ਮੱਤਾ ਭਾਵ ਅਹੰਕਾਰੀ) 
-ਗਉ ਕਬ, ੧੪, ੨:੧ (326) 
ਹੋਰ ਰੂਪ: 
ਮਾਤਿਆ- 
“ਏਕੁ ਜਾਨਹਿ ਏਕੁ ਮਾਨਹਿ ਰਾਮ ਕੈ ਰੰਗਿ ਮਾਤਿਆ। ”(ਮਗਨ/ਮਸਤ ਹਨ) 
-ਬਿਹਾ ੫, ਛੰਤ ੩, ੩:੪ (543) 
ਮਾਤੀ- 
“ਸਗਲ ਸਹੇਲੀ ਅਪਨੈ ਰਸ ਮਾਤੀ। ” (ਭਾਵ ਪੰਜੇ ਇੰਦੀਆਂ ਆਪਣੇ ਰਸ ਵਿਚ 
ਮਗਨ#ਗਲਤਾਨ ਹਨ) 
-ਗਉ ੫, ੮੯, ੨:੧ (182) 
“ਸਦਾ ਰੰਗਿ ਰਾਤੀ ਸਹਜੇ ਮਾਤੀ ਅਨਦਿਨੁ ਨਾਮੁ ਵਖਾਣੈ। (ਮਸਤ ਹੋਈ) 
-ਵਡ ੩, ਛੰਤ ੧, ੩:੪ (568) 
(1) ਮਸਤ ਹੋਈ, ਮਰਨ ਹੋਈ, ਵੇਖੋ “ਮਾਤਾ” (2) 
(2) ਮਾਤਰ ਭਰ, ਥੋੜਾ ਜਿਹਾ 
“ਤੁਮ ਹਰਿ ਸਰਵਰ ਅਤਿ ਅਗਾਹ ਹਮ ਲਹਿ ਨ ਸਕਹਿ ਅੰਤੁ ਮਾਤੀ। ? 
-ਧਨਾ ੪, ੫, ੨੧ (668) 


“ਕਾਮਿ ਕਰੋਧ ਅਹੰਕਾਰਿ ਮਾਤੇ ਵਿਆਪਿਆ ਸੰਸਾਰ। ” 


-ਸਿਰੀ ੫, ੯੫, ੨੧ (51) 
ਹੋਰ ਰੂਪ: 
ਮਾਤੋ- 
“ਖਾਤੋ ਹਰਿ ਰੰਗ ਮਾਤੋ। (ਮਸਤ ਹੋਣਾ) 
-ਗਉ ੫. ੧੫੭, ੧":੧ (214) 
ਮਾਤੌ- 
“ਆਹਾ ਬਿਕਾਰ ਮੋਹ ਮਦ ਮਾਤੌ ਸਿਮਰਤ ਨਾਹਿ ਹਰੇ । (ਮਸਤ ਹੈ) 
-ਸਾਰ ੫, ੧੨0, ੧":੨ (1227) 


“ਮਾੜ੍ਹ ਬੂੰਦ ਤੇ ਧਰਿ ਚਕੁ ਫੇਰਿ। ” 





3476 


-ਬਸੰ ੧, ਅਸ ੧, ੨:੩ (1187) 

(ਕੋਸ਼ ਇਥੇ ਅਰਥ “ਥੋੜਾ?” ਕਰਦਾ ਹੈ) 
(2) ਕੇਵਲ, ਸਿਰਫ 
“ਤਿਨ ਭਉ ਨਿਵਾਰਿ ਅਨਭੈ ਪਦੁ ਦੀਨਾ ਸਬਦ ਮਾਤ੍ਹ ਉਧਰ ਧਰੇ । ” 

-ਸਵ ੪, ਕਲ ੨:੩ (1396) 
(3) ਥੋੜਾ, ਤਿਨਕ 
“ਤਾਰਣ ਤਰਣ ਖਿਨ ਮਾਤ ਜਾ ਕਉ ਦ੍ਰਿਸਿ ਧਾਰੈ ਸਬਦੁ ਰਿਦ ਬੀਚਾਰੈ ਕਾਮੁ ਕ੍ਰੋਧੁ 
ਖੋਵੈ ਜੀਉ। ” 

-ਸਵ ੪, ਨਲ ੧੨ (1398) 


“ਸਗਲ ਮਨੋਰਥ ਪੁਰਿਆ ਨਾਨਕ ਲਿਖਿਆ ਮਾਥ। ”” 
੍‌ -ਰਾਮ ੫. ਛੰਤ ੪, ੪ਸ:੨ (927) 
ਹੋਰ ਰੂਪ: 
ਮਾਥਾਂ- 
“ਸਫਲੁ ਓਹ ਮਾਥਾ ਸੰਤ ਨਮਸਕਾਰਸਿ । ”(ਮਥਾ) 
-ਗਉ ੫, ੧੨੯, ੩:੧ (191) 
ਮਾਥੂ- 
“ਤਿਨ ਤੂ ਧਿਆਇਆ ਮੇਰਾ ਰਾਮੁ ਜਿਨ ਕੈ ਧੁਰਿ ਲੇਖੁ ਮਾਥੁ । ”(ਮਥਾ) 
-ਤੁਖਾ ੪, ਛੰਤ ੩, ੧:੨ (1115) 
ਮਾਥੇ- 
“ਗੁਰ ਕੇ ਚਰਣ ਊਪਰਿ ਮੇਰੇ ਮਾਥੇ। ” (ਮਥਾ) 
-ਗਉ ੫. ੧0੭, ੧:੧ (187) 


“ਪ੍ਰਗਟੇ ਗੁਪਾਲ ਮਹਾਂਤ ਕੈ ਮਾਥੇ । (ਮਥੇ ਤੋਂ) 


-ਗਉ ੫. ਸੁਖ ੨੪, ੩:੯ (295) 
(ਮਹਾਨਕੋਸ਼ ਇਸ ਦੇ ਅਰਥ ਦਿਮਾਗ ਕਰਦਾ ਹੈ) 
“ਨਾਮ ਬਿਹੂਣੈ ਮਾਥੇ ਛਾਈ। ”(ਮੱਥੇ ਤੇ ਭਾਵ ਸਿਰ ਵਿਚ) 
-ਆਸਾ ੧, ੨, ੧੪ (412) 
“ਨੈਣ ਤ੍ਰਿਪਤਾਸੇ ਦੇਖਿ ਦਰਸਾਵਾ ਗੁਰਿ ਕਰ ਧਾਰੇ ਮੇਰੈ ਮਾਥੇ। ”(ਮਥੇ ਤੇ ਭਾਵ ਸਿਰ 
ਉਪਰ) 
-ਸਾਰ ੫, ੪੩, ੨:੧ (1213) 
ਮਾਥੈ- 
“ਜਾ ਕੈ ਮਾਥੈ ਏਹੁ ਨਿਧਾਨੁ। ? (ਮਥੇ ਤੇ ਭਾਵ ਭਾਗਾਂ ਵਿਚ) 
- ਗਉਂ ੫, ੮੭, ੪:੧ (185) 
“ਪ੍ਰਭ ਕੀ ਆਗਿਆ ਮਾਨੈ ਮਾਥੈ। (ਮਥੇ ਤੇ ਭਾਵ ਸਿਰ ਉਪਰ) 
-ਗਉ ੫. ਸੁਖ ੫, ੨:੮ (268) 
“ਓਹੁ ਹਮਰੈ ਮਾਥੈ ਕਾਇਮੁ ਅਉਰੁ ਹਮਾਰੈ ਨਿਕਟਿ ਨ ਆਵੈ। ” (ਭਾਵ ਸਿਰਤੇ) 
-ਆਸਾ ਕਬ, ੪, ੩੨ (476) 
“ਕਰ ਕਰਿ ਤਾਲ ਪਖਾਵਜੁ ਨੈਨਹੁ ਮਾਂਥੈ ਵਜਹਿ ਰਬਾਬਾ । ”(ਮਥੇ ਦਿਮਾਗ ਵਿਚ) 
-ਰਾਮ ੫. ੭, ੧੧ (884) 





3477 


““ਮਾਥੈ ਊਂਭੈ ਜਮੁ ਮਾਰਸੀ ਨਾਨਕ ਮੇਲਣ ਨਾਮਿ। ” (ਭਾਵ ਮੂੰਹ ਭਾਰ) 
-ਮਾਰੂ ੩, ਵਾਰ ੧੩ਸ, ੧, ੩:੨ (1090) 


“ਸਿਮਰਤ ਏਕੁ ਅਚੁਤ ਅਬਿਨਾਸੀ ਬਿਨਸੇ ਮਾਇਆ ਮਾਦ। ” 
-ਸਾਰ ੫, ੧0੩, ੧:੧ (1224) 


) 


“ਕਬੀਰ ਸਭੁ ਜਗੁ ਹਉ ਫਿਰਿਓ ਮਾਂਦਲੁ ਕੰਧ ਚਢਾਇ। ”” 
-ਸਲੋ ਕਬ, ੧੧੩੧ (1370) 


“ਬਿਕਾਰ ਮਾਇਆ ਮਾਦਿ ਸੋਇਓ ਸੂਝ ਬੂਝ ਨ ਆਵੈ । ” 
-ਆਸਾਂ ੫, ੧੫੨, ੧੧੧ (408) 


“ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸੁ ਤਰਿਆ। ” 


-ਗੂਜ ੫, ਸੋਦ ੫, ੧":੧ (10) 


(1) ਮਾਇਆ ਤੇ ਪਤੀ,ਵਿਸ਼ਨੂੰ ਭਾਵ ਪ੍ਰਭੂ 
“ਮੋਹਨ ਮਾਧਵ ਕ੍ਰਿਸ ਮੁਰਾਰੇ। ” 
-ਮਾਰੂ ੫, ਸੋਲਾ ੧੧, ੨:੧ (1082) 
(2) ਰਾਗੁ ਭੈਰਉ ਦੇ ਅੱਠ ਪੁਤਰਾਂ ਵਿਚੋਂ ਇਕ ਬਾਕੀ ਸਤ ਹਨ ਪੰਚਮ, ਹਰਖ, 
ਦਿਸਾਖ ਬੰਗਾਲਮ, ਮਧੁ, ਲਲਤ ਤੇ ਬਿਲਾਵਲ 
“ਬੰਗਾਲਮ ਮਧੁ ਮਾਧਵ ਗਾਵਹਿ। ”” 
-ਰਾਗ ੧੧0 (1429) 


ਹੋਰ ਰੂਪ: 
ਮਾਧਵਹ- 
“ਨਾਨਕ ਜਿਹ ਸੁ ਪ੍ਰਸੰਨ ਮਾਧਵਹ। (ਪ੍ਰਭੂ) 


-ਸਸ ੫, ੧0:੫ (1354) 
ਮਾਧਵਾ- 
“ਮਲਿਨ ਭਈ ਮਤਿ ਮਾਧਵਾ ਤੇਰੀ ਗਤਿ ਲਖੀ ਨ ਜਾਇ। "(ਹੇ ਪ੍ਰਭੂ) 
-ਗਉ ਰਵਿ, ੧, ੨:੧ (346) 
ਮਾਧਵੇ- 
“ਮਾਧਵੇ ਕਿਆ ਕਹੀਐ ਭੂਮੁ ਐਸਾ। ”(ਹੇ ਪ੍ਰਭੂ) 
-ਸੋਰ ਰਵਿ, ੧, ੧":੧ (657) 


“ਮਾਧਾਣਾ ਪਰਬਤੁ ਕਰਿ ਨੇਤ੍ਰਿ ਬਾਸਕੁ ਸਬਦਿ ਰਿੜਕਿਓਨੁ । ” 

-ਰਾਮ ਬਸ, ਵਾਰ ੪:੩ (967) 
ਹੋਰ ਰੂਪ: 
ਮਾਧਾਣੀ- 





3478 


“ਪਾਣੀ ਵਿਚਹੁ ਰਤਨ ਉਪੰਨੇ ਮੇਰੁ ਕੀਆ ਮਾਧਾਣੀ। ” (ਮੰਥਨ (ਰਿੜਕਨ) ਦਾ 
ਯੰਤਰ) 
-ਮਾਝ ੧, ਵਾਰ ੨੬ਸ, ੧, ੧:੧੪ (150) 
ਮਾਧਾਣੀਆ- 
“ਲਾਟੁ ਮਾਧਾਣੀਆ ਅਨਗਾਹ। ” 
੍‌੍ -ਆਸਾ ੧, ਵਾਰ ਪਸ, ੧, ੨:੧੭ (465) 


-ਸਵ ੧, ੧0:੨ (1390) 


“ਜਪਿ ਮਨਾ ਤੂੰ ਰਾਮ ਨਰਾਇਣ੍‌ ਗੋਵਿੰਦਾ ਹਰਿ ਮਾਧੋ। ” 
-ਗਉ ੫. ੩, ੧:੧ (248) 
ਹੋਰ ਰੂਪ: 
ਮਾਧੌ- 
“ਮਾਧੋ ਤੂ ਠਾਕੁਰੁ ਸਿਰਿ ਮੋਰਾ। (ਹੇ ਪ੍ਰਭੂ) 
-ਸੋਰ ੫, ੧੮, ੧":੧ (613) 


(1) ਆਦਰ, ਸਤਿਕਾਰ, ਇਜ਼ਤ 
“ਮਾਨ ਅਭਿਮਾਨ ਮੰਧੇ ਸੋ ਸੇਵਕੁ ਨਾਹੀ। ? 
-ਸਿਰੀ ੫, ੯੬, ੨:੧ (51) 
“ਮਾਨੁ ਨਿਮਾਨੁ ਵਵਾ ਦੀਆਂ ਹਰਿ ਚਰਣੀ ਲਾਗੋ । ? 
-ਬਿਲਾ ੫, ਛੰਤ ੪, ੧:੨ (848) 
(2) ਅਹੰਕਾਰ 
““ਨਿਕੁਟੀ ਦੇਹ ਦੇਖਿ ਧੁਨਿ ਉਪਜੈ ਮਾਨ ਕਰਤ ਨਹੀ ਬੂਝੈ । ”” 
-ਸਿਰੀ ਬੇਣੀ, ੧, ੫:੧ (93) 
ਹੋਰ ਰੂਪ: 
ਮਾਨੰ- 
“ਬਸੰਤ ਰਿਖਿਅੰ ਤਿਆਗਿ ਮਾਨੰ। ? 
-ਸਸ ੫, ੧੩:੩ (1355) 
“ਰਾਜੰਤ ਮਾਨੰ ਅਭਿਮਾਨੰ ਤ ਹੀਨੰ। ” 
-ਸਸ ੫, ੧੨੪੩ (1355) 


(ਮਹਾਨਕੋਸ਼ ਇਸ ਦੇ ਅਰਥ “ਰੋਸ” ਰੰਜ ਕਰਦਾ ਹੈ) 
ਮਾਂਨ- 
“ਬਾਣੀ ਮੰਤੂ ਮਹਾ ਪੁਰਖਨ ਕੀ ਮਨਹਿ ਉਤਾਰਨ ਮਾਨ ਕਉ। ”” 
-ਸਾਰ ੫, ੨0, ੨੨੧ (1208) 


(3) ਮਨ ਦਾ 
“ਜੀਅ ਪ੍ਰਾਨ ਮਾਨ ਸੁਖਦਾਤਾ ਤੂੰ ਕਰਹਿ ਸੋਈ ਸੁਖੁ ਪਾਵਣਿਆ। ” 
-ਮਾਝ ੫, ਅਸ ੩੭, ੧੩ (131) 





3479 


“ਮੇਰੇ ਮਾਨ ਕੋ ਅਸਥਾਨੁ । (ਮਨਦਾ) 
-ਮਾਰੂ ੫. ਅਸ ੨, ੧":੧ (1017) 
(4) ਮੰਨ ਗਿਆ, ਨਿਸ਼ਾ ਹੋ ਗਈ, ਸ਼ਰਧਾਵਾਨ ਹੋਇਆ 
“ਜੋਤੀ ਜੋਤਿ ਮਿਲੀ ਪੁਭੁ ਪਾਇਆ ਮਿਲਿ ਸਤਿਗੁਰ ਮਨੂਆ ਮਾਨ ਜੀਉ। ? 
-ਆਸਾ ੪, ਛੰਤ ੧੨, ੧:੪ (446) 
“ਅਉਸਰੁ ਬੀਤਿਓ ਜਾਤੁ ਹੈ ਕਹਿਓ ਮਾਨ ਲੈ ਮੇਰੋ। ” (ਮੰਨ ਲੈ, ਵਿਸ਼ਵਾਸ਼ ਲਿਆ) 
- ਤਿਲੰ ੯, ੩, ੧":੨ (727) 
ਹੋਰ ਰੂਪ: 
ਮਾਨੰ- 
“ਮਨਿ ਮੁਖਿ ਜੁਠਿ ਲਹੈ ਭੈ ਮਾਨੰ ਆਪੇ ਗਿਆਨੁ ਅਗਾਮੰ। (ਮੰਨਣ ਨਾਲ) 
ਇ -ਸੋਰ ੧, ਅਸ ੧, ੫:੪ (635) 
(5) ਫਖ਼ਰ 
“ਮੋਹਨੁ ਪ੍ਰਾਨ ਮਾਨ ਰਾਗੀਲਾ। ” (ਮਨ ਦਾ ਫਖ਼ਰ) 
-ਗੂਜ ੫, ੧੩, ੧":੧ (498) 
(6) ਮੰਨਣ ਵਾਲੇ 
“ਥਾਨ ਪਵਿਤ੍ਾ ਮਾਨ ਪਵਿਤ੍ਰ ਪਵਿਤ੍ ਸੁਨਨ ਕਹਨਹਾਰੇ। ” 
-ਸਾਰ ੫, ੫੫, ੨:੧ (1215) 
(7) ਮਨ 
“ਮਾਨ ਤਨੁ ਧਨੁ ਪ੍ਰਾਨ ਪ੍ਰਭ ਕੇ ਸਿਮਰਤ ਦੁਖੁ ਜਾਇ। ” 
-ਕਾਨ ੫, ੧੪, ੧“:੨ (1300) 


(1) ਮੰਨੋ, ਸਮਝੋ, ਜਾਣੋ 
“ਨਾਨਕ ਮੁਕਤਿ ਤਾਹਿ ਤੁਮ ਮਾਨਉ ਇਹ ਬਿਧਿ ਕੋ ਜੋ ਪਾਨੀ। ? 
-ਗਉ ੯, ੭, ੩੨ (220) 
(2) ਆਦਰ ਦੇਣਾ, ਸਵੀਕਾਰਨਾ 
“ਸੰਤਾ ਮਾਨਉ ਦੂਤਾ ਡਾਨਉ ਇਹ ਕੁਟਵਾਰੀ ਮੇਰੀ। ” 
-ਰਾਮ ਕਬ, ੪, ੧:੧ (969) 


(1) ਪ੍ਰਵਾਨ ਕਰੇ 
“ਸਾਧੁ ਸੰਤੁ ਸੁਜਾਣੁ ਸੋਈ ਜਿਸਹਿ ਪ੍ਰਭ ਜੀ ਮਾਨਈ। ” 
੍‌੍ -ਰਾਮ ੫. ਛੰਤ ੨, ੩੫ (925) 
(2) ਮੰਨਦਾ 
“ਕਹਿਆ ਸਬਦੁ ਨ ਮਾਨਈ ਹਉਮੈ ਛਡੈ ਨ ਕੋਇ।” 
-ਰਾਮ ੩, ਵਾਰ ੪ਸ, ੩, ੨:੨ (948) 
“ਨਰਕਿ ਪਰਹਿ ਤੇ ਮਾਨਈ ਜੋ ਹਰਿ ਨਾਮ ਉਦਾਸ। ” (ਮੰਨੋ) 
-ਸਲੋ ਕਬ, ੯੫:੨ (1369) 


ਹੋਰ ਰੂਪ: 
ਮਾਂਨਈ- 
“ਬਿਨੁ ਸੰਗਤਿ ਇਉ ਮਾਂਨਈ ਹੋਇ ਗਈ ਭਠ ਛਾਰ । ”(ਸਮਝੋ, ਮੰਨੋ) 
-ਸਲੋ ਕਬ, ੧੯੫੨ (1375) 





3480 


“ਮਾਨਸ ਜਨਮੁ ਅਮੋਲਕੁ ਪਾਇਓ ਬਿਰਥਾ ਕਾਹੇ ਗਵਾਵਉ। ”” 
-ਗਉ ੯, ੫, ੧":੨ (219) 
(2) ਮਨੁੱਖ 
“ਨਾਨਕ ਕਾ ਰਾਖਾ ਆਪਿ ਪਭ ਸੁਆਮੀ ਕਿਆ ਮਾਨਸ ਬਪੁਰੇ ਕਰੀਐ । ”” 
-ਬਿਲਾ ੫, ੯੫, ੨੨ (823) 
“ਮਾਨਸ ਤੇ ਦੇਵਤੇ ਭਏ ਸਚੀ ਭਗਤਿ ਜਿਸੁ ਦੇਇ। ” 
-ਬਿਲਾ ੪, ਵਾਰ ੪ਸ, ੩, ੨੨ (850) 
(3) ਮਨੋਰਥ, ਸੰਕਲਪ 
“ਜਾਤਿ ਅਜਾਤਿ ਕੋਈ ਪ੍ਰਭ ਧਿਆਵੈ ਸਭਿ ਪੂਰੇ ਮਾਨਸ ਤਿਨਛੇ । ” 
੍‌੍ -ਬਸੰ ੪, ੪, ੩:੧ (1178) 


ਮਾਨਸਰੋਵਰ--- (1) ਤਿਬਤ ਦੀ ਇਕ ਸੁ ਪ੍ਰਸਿਧ ਝੀਲ ਜੋ ਪੁਰਾਣਾਂ ਅਨੁਸਾਰ ਬੁਹਮਾ ਨੇ ਕੈਲਾਸ ਪਰਬਤ 
ਕੋਲ ਰਚੀ ਸੀ, ਇਥੇ ਹੰਸਾਂ ਦਾ ਨਿਵਾਸ ਹੈ ਇਥੋ ਸੁਚੇ ਮੋਤੀ ਨਿਕਲਦੇ ਹਨ ਜੋ ਹੰਸਾ 
ਦੀ ਖੁਰਾਕ ਹਨ 
“ਚਕਵੀ ਕਉ ਜੈਸੇ ਸੂਰੁ ਬਾਲਹਾ ਮਾਨਸਰੋਵਰ ਹੰਸੁਲਾ। ” 
-ਧਨਾ ਨਾਮ, ੩, ੩੧ (693) 


-ਸਲੋ ਕਬ, ੧੬੧੨ (1373) 


“ਮਾਨਸਰੋਵਰਿ ਕਰਿ ਇਸਨਾਨੁ। ” (ਮਾਨਸਰੋਵਰ ਵਿਚ ਭਾਵ ਹਰੀ ਰੂਪੀ ਮਾਨਸਰੋਵਰ 
ਵਿਚ) 
-ਭੈਰ ਕਬ, ੧, ੬੨ (1162) 
ਮਾਨਸਰੋਵਰ- 
“ਗੁਰੁ ਸਰਵਰੁ ਮਾਨਸਰੋਵਰ ਹੈ ਵਡਭਾਗੀ ਪੁਰਖ ਲਹੰਨਿਹਿ । ? 
-ਸੂਹੀ ੩, ਅਸ ੪, ੨੨੧ (756) 


੯ 


“ਦਸੀ ਮਾਸੀ ਮਾਨਸੁ ਕੀਆ ਵਣਜਾਰਿਆ ਮਿਤ੍ਰਾ ਕਰਿ ਮੁਹਲਤਿ ਕਰਮ ਕਮਾਹਿ। ” 
-ਸਿਰੀ ੫, ਪਹ ੪, ੧:੨ (77) 


ਹੋਰ ਰੂਪ: 


ਮਾਨਸੈ- 
“ਅਵਗੁਨੀਆਰੇ ਮਾਨਸੈ ਭਲੋ ਨ ਕਹਿਹੈ ਕੋਇ। ”(ਮਨੁੱਖ ਨੂੰ) 
-ਸਲੋ ਕਬ, ੭੨੨ (1368) 


(1) ਮੰਨਦਾ ਹੈ, ਮੰਨਦਾ ਹੈ 
“ਬਿਨੁ ਹਰਿ ਭਉ ਕਾਹੇ ਨ ਮਾਨਹਿ । (ਮੰਨਦਾ ਹੈ) 
-ਗਉ ੫. ੯੫, ੧":੧ (184) 





3481 


“ਜਿਸਨੋ ਤੂੰ ਅਸਥਿਰੁ ਕਰਿ ਮਾਨਹਿ ਤੇ ਪਾਹੁਨ ਦੋ ਦਾਹਾ। (ਮੰਨਦਾ ਹੈ) 
-ਆਸਾ ੫. ੧੨੩, ੧:੧ (401) 
ਹੋਰ ਰੂਪ: 
ਮਾਨਹੁ- 
“ਜੋ ਪੁਭੁ ਕਰੈ ਸੋਈ ਭਲ ਮਾਨਹੁ ਸੁਖਿ ਦੁਖਿ ਓਹੀ ਧਿਆਈਐ ਰੇ। ” (ਮੰਨੋ) 
-ਗਉ ੫, ੧੩੭, ੧:੨ (209) 
“ਨਾਨਕ ਮੁਕਤਿ ਤਾਹਿ ਤੁਮ ਮਾਨਹੁ ਜਿਹ ਘਟਿ ਰਾਮੁ ਸਮਾਵੈ । (ਸਮਝੋ) 
-ਗਉ ੯, ੬, ੨:੨ (220) 
“ਤੁਮ ਦੇਵਹੁ ਤਿਲੂ ਸੰਕ ਨ ਮਾਨਹੁ ਹਮ ਭੁੰਚਹ ਸਦਾ ਨਿਹਾਲਾ । (ਕਰਦੇ) 
-ਰਾਮ ੫, ੬, ੨੨ (884) 
(2) ਮਨਾਉਣਾ 
“ਜਨ ਭਲ ਮਾਨਹਿ ਨਿੰਦਕ ਵੇਕਾਰੀ । ”” 
-ਗੋਂਡ ੫, ਅਸ ੧, ੬:੨ (869) 
ਮੋਤੀ,ਹੀਰਾ 
“ਮਾਨਕੁ ਪਾਇਓ ਰੇ ਪਾਇਓ ਹਰਿ ਪੂਰਾ ਪਾਇਆ ਥਾ। ”(ਨਾਮ ਰੂਪੀ ਹੀਰਾ) 
-ਮਾਰੂ ੫, ੧੨, ੧":੧ (1002) 
“ਮਨੁ ਮਾਨਕੁ ਲਿਵ ਤਤੁ ਲੁਕਾਨਾ। ”” 
-ਪ੍ੁਭਾ ਕਬ, ੧, ੨੧੨ (1349) 


“ਕਹਤ ਸੁਣਤ ਸਭੇ ਸੁਖ ਪਾਵਹਿ ਮਾਨਤ ਪਾਹਿ ਨਿਧਾਨਾ। ”” 
-ਬਿਲਾ ੩, ੪, ੪:੨ (798) 
(2) ਮੰਨਦੇ ਹਨ 
“ਹਰਿ ਦਾਸਨ ਕੀ ਆਗਿਆ ਮਾਨਤ ਤੇ ਨਾਹੀ ਫੁਨਿ ਗਰਭਪਰਨ। ” 
-ਸਾਰ ੫, ੧੩, ੨:੨ (1206) 


“ਰਾਜਨ ਮਹਿ ਰਾਜਾ ਉਰਝਾਇਓ ਮਾਨਨ ਮਹਿ ਅਭਿਮਾਨੀ। ”” 
-ਸੋਰ ੫, ੧੬, ੧:੧ (613) 


“ਇਕੁ ਬਿੰਨਿ ਦੁਗਣਜੁ ਤਉ ਰਹੈ ਜਾ ਸੁਮੰਤ੍ਰਿ ਮਾਨਵ ਹਿਲਹਿ।” 
-ਸਵ ੩, ੧੪੪੫ (1395) 
(ਇਸ ਤੁਕ ਵਿਚ ਪਦ ਛੇਦ “ਮਾਨਵਹਿ ਲਹਿ” ਕਰ ਕੇ ਵੀ ਕਰ ਲਿਆ ਜਾਂਦਾ ਹੈ) 


-ਤਿਲੰ ੧, ੪, ੧:੧ (722) 


“ਤੂੰ ਸੰਤਨ ਕਾ ਸੰਤ ਤੁਮਾਰੇ ਸੰਤ ਸਾਹਿਬ ਮਨੁ ਮਾਨਾ ਜੀਉ। ” 





3482 


-ਮਾਝ ੫, ੨0, ੨੪੩ (100) 


ਹੋਰ ਰੂਪ: 


ਮਾਨਾਂ 
“ਪਾਈ ਜੋਰਿ ਬਾਤ ਇਕਿ ਕੀਨੀ ਤਹ ਤਾਂਤੀ ਮਨੁ ਮਾਨਾਂ । ”(ਪ੍ਰਤੀਜ ਗਿਆ) 
-ਆਸਾ ਕਬ, ੩੬, ੩੧ (484) 
(2) ਵਾਂਗ, ਸਮਾਨ 
“ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਂਵੈ। ” 
-ਮਾਝ ੧, ਵਾਰ ਦਸ, ੧, ੧:੨ (141) 
(3) ਮੰਨ ਲਿਆ 
“ਮੀਤੁ ਕਰੈ ਸੋਈ ਹਮ ਮਾਨਾ। ” 
-ਗਉ ੫. ੧0੯, ੧:੧ (187) 
“ਜੋ ਜੋ ਨਿੰਦ ਕਰੇ ਸੰਤਨ ਕੀ ਤਿਉ ਸੰਤਨ ਸੁਖੁ ਮਾਨਾ। (ਸਮਝਿਆ ਮੰਨਿਆ) 
-ਆਸਾ ੫, ੪੧, ੩:੨ (381) 
(4) ਮਾਨਿਆ 
“ਗੁਰਮੁਖਿ ਮਿਲਿਆ ਰੰਗੁ ਮਾਨਾ। ”” 
-ਰਾਮ ੫, ੧੪, ੧:੪ (886) 


(1) ਪਤੀਜ ਗਿਆ, ਵੇਖਾਂ “ਮਾਨਾਂ (1) 
(2) ਮਾਨ, ਇਜ਼ਤ, ਆਦਰ ਵਡਿਆਈ 
“ਕਲਿ ਕਲੇਸ ਮਿਟਾਏ ਸਤਿਗੁਰੁ ਹਰਿ ਦਰਗਹ ਦੇਵੈ ਮਾਨਾਂ ਹੇ। ” 
-ਮਾਰੂ ੫, ਸੋਲਾ ੪, ੪:੩ (1075) 


“ਕਹਿ ਕਬੀਰ ਗੁਰ ਭੇਟਿ ਮਹਾ ਸੁਖ ਭੂਮਤ ਰਹੇ ਮਨੁ ਮਾਨਾਨਾਂ। ”” 
-ਗਉਂ ਕਬ, ੭੪, ੪:੨ (340) 


-ਗਉ ੫. ੭੪, ੧":੨ (177) 
“ਮਨਸਾ ਏਕ ਮਾਨਿ ਹਾਂ। ” (ਮੰਨ/ਧਾਰ) 
-ਆਸਾ ੫, ੧੫੮, ੧੧੨ (409) 
(2) ਮੰਨ ਕੇ 
“ਮਨਿ ਆਗਿਆ ਸਰਬ ਸੁਖ ਪਾਏ ਦੂਖਹ ਠਾਉ ਗਵਾਇਓ। ”” 
-ਗਉ ੫, ੧੩੬", ੩:੧ (209) 
(3) ਮਾਣ, ਅੰਹਕਾਰ 
“ਖਿਨ ਭੰਗੁਨਾ ਕੈ ਮਾਨਿ ਮਾਤੇ ਅਸੁਰ ਜਾਣਹਿ ਨਾਹੀ। ”” 
-ਆਸਾ ੫, ੧੫੨, ੧੯੧੨ (408) 
(4) ਮਾਣਨਾ, ਭੋਗਨਾ 
“ਹਰਿ ਰਸ ਰਸਹਿ ਮਾਨਿ ਹਾਂ। ” 
-ਆਸਾ ੫, ੧੫੮, ੨੪ (409) 


“ਪ੍ਰੇਮ ਭਗਤਿ ਜੋਰੀ ਸੁਖ ਮਾਨਿ। ” 





3483 


-ਰਾਮ ੫, ੫੧, ੨:੪ (899) 
(5) ਇਜ਼ਤ/ਸਤਿਕਾਰ ਵਾਲਾ 
“ਥਾਨਿ ਮਾਨਿ ਸਚੁ ਏਕੁ ਹੈ ਕਾਜੁ ਨਫੀਟੈ ਕੋਇ। ”” 
-ਰਾਮ ੧, ਓਅੰ ੩੪੨ (934) 
“ਤੇਰੈ ਮਾਨਿ ਹਰਿ ਹਰਿ ਮਾਨਿ। ? (ਸਤਿਕਾਰ ਵਾਲੇ) 
-ਕਲਿ ੫, ੪, ੧”:੧ (1322) 
ਪਹਿਲੇ “ਮਾਨਿ” ਦਾ ਅਰਥ “ਮੰਨ ਕੇ? ਹੈ। 


“ਝੂਠਾ ਤਨੁ ਸਾਚਾ ਕਰਿ ਮਾਨਿਓ ਜਿਉ ਸੁਪਨਾ ਰੈਨਾਈ। ” 
-ਗਉ ੯, ੨, ੧:੨ (219) 
(2) ਮਾਣ/ਇਜ਼ਤ ਬਣਾਉਣੀ 
“ਕੋਟਿ ਜੋਧ ਉਆ ਕੀ ਬਾਤ ਨ ਪੁਛੀਐ ਤਾਂ ਦਰਗਹ ਭੀ ਮਾਨਿਓ। ”” 
-ਸਾਰ ੫, ੬੨, ੧":੨ (1216) 


ਮਾਨਿਆ ---- (1) ਪਤੀਜਿਆ, ਸੰਤੁਸ਼ਟ ਹੋ ਗਿਆ 
“ਇਕਸ ਸਿਉ ਮਨੁ ਮਾਨਿਆ ਤਾ ਹੋਆ ਨਿਹਚਲੁ ਚੀਤੁ । ”” 
-ਸਿਰੀ ੫, ੭੫, ੪:੩ (44) 
“ਜਨਮੁ ਜੀਤਿ ਮਰਣਿ ਮਨੁ ਮਾਨਿਆ। ” (ਨਿਸ਼ਾ ਹੋਈ) 
-ਗਉ ੧, ੮, ੨:੧ (153) 
“ਸਾਹਿਬ ਸਿਉ ਮਨੁ ਮਾਨਿਆ ਦੇ ਸਾਚੁ ਅਧਾਰੁ। ” (ਪਰਚ ਗਿਆ) 
-ਆਸਾ ੧, ਅਸ ੨੦, ੨੧੨ (421) 
“ਸੁਕ੍ਰਿਤ ਮਨਸਾ ਗੁਰ ਉਪਦੇਸੀ ਜਾਗਤ ਹੀ ਮਨੁ ਮਾਨਿਆ। ” (ਸੰਤੁਸ਼ਟ ਹੋ ਗਿਆ) 
-ਆਸਾ ਕਬ, ੧, ੩:੨ (485) 
(2) ਮੰਨਿਆ, ਸਮਝਿਆ 
“ਭਏ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਧਸੰਗਤਿ ਨਿਧਿ ਮਾਨਿਆ। ?” 
-ਸਿਰੀ ੫, ਛੰਤ ੩, ੩:੪ (81) 
(3) ਭੋਗਣਾ, ਮਾਣਨਾ 
“ਜਿਉ ਗੂੰਗੇ ਸਾਕਰ ਮਨੁ ਮਾਨਿਆ। ” 
-ਗਉ ਕਬ, ੧੮, ੧:੪ (327) 
(4) ਮਾਣ ਦਿੱਤਾ ਹੈ 
“ਗਹਿ ਭੁਜਾ ਲੀਨੇ ਦਇਆ ਕੀਨੇ ਆਪਨੇ ਕਰਿ ਮਾਨਿਆ। ” 
-ਜੈਤ ੫, ਛੰਤ ੨, ੪:੪ (705) 
(5) ਮੰਨਣ ਨਾਲ 
“ਗੁਰਮਤਿ ਮਾਨਿਆ ਕਰਣੀ ਸਾਰੁ । ” 
-ਬਿਲਾ ੩, ਅਸ ੧, ੮:੧ (833) 


(6) ਭਾਵ ਪ੍ਰਸੰਨ ਹੋ ਗਿਆ 
“ਧੰਨੁ ਅਨਾਦਿ ਠਾਕੁਰ ਮਨੁ ਮਾਨਿਆ। ?” 


-ਗੋਂਡ ਕਬ, ੧੧, ੪:੪ (873) 
“ਜਿਸੁ ਉਪਰਿ ਹਰਿ ਕਾ ਮਨੁ ਮਾਨਿਆ। ”? 
-ਮਾਰੂ ੪, ੮, ੩:੧ (998) 





3484 


ਹੋਰ ਰੂਪ: 
ਮਾਨਿਐ - 
“ਅਮਰ ਪਦਾਰਥੁ ਨਾਨਕਾ ਮਨਿ ਮਾਨਿਐ ਸੁਖੁ ਹੋਇ। ” (ਮੰਨਣ ਨਾਲ) 
-ਮਾਝ ੧, ਵਾਰ ੧ਸ, ੧, ੧:੨ (137) 


“ਆਪਹਿ ਰਤਨ ਜਵਾਹਰ ਮਾਨਿਕ ਆਧੈ ਹੈ ਪਾਸਾਰੀ। ” 
-ਕੇਦਾ ਕਬ, ੨, ੩੯੧ (1123) 


(1) ਮਾਣੀ, ਭੋਗੀ 
“ਆਤਮ ਚੀਨਿ ਪਰਮ ਰੰਗ ਮਾਨੀ। ” 
-ਗਉ ੫, ੧੦੭, ੧":੨ (187) 
(2) ਮੰਨੀ, ਪਰਵਾਨ ਕੀਤੀ 
“ਆਗੈ ਠਾਕੁਰਿ ਤਿਲੁ ਨਹੀ ਮਾਨੀ। ? 
-ਗਉ ੫. ਬਾਅ ੨੪:੪ (255) 
“ਛੂਮ ਕੇ ਮੂਸੇ ਤੂੰ ਰਾਖਤ ਪਰਦਾ ਪਾਛੈ ਜੀਅ ਕੀ ਮਾਨੀ। ” (ਮੰਨੀ) 
-ਆਸਾ ੫, ੧੨੮, ੧੨ (403) 
“ਮੇਰਾ ਮਨੁ ਰਾਮ ਨਾਮਿ ਮਨੁ ਮਾਨੀ। ” (ਪਰਵਾਨ ਕੀਤੀ, ਪਸੀਜ ਗਿਆ) 
-ਸਾਰ ੪, ੫, ੧":੧ (1199) 
(3) ਮਾਨ ਵਾਲਾ, ਸਤਿਕਾਰਿਤ 
“ਪ੍ਰਭ ਕੈ ਸਿਮਰਨਿ ਦਰਗਹ ਮਾਨੀ। ”” 
-ਗਉ ੫. ਸੁਖ ੧, ੩੬ (262) 
“ਮਾਨੀ ਤੂੰ ਰਾਮ ਕੈ ਦਰਿ ਮਾਨੀ। ” (ਦੂਜੇ “ਮਾਨੀ” ਦੇ ਅਰਥ ਹਨ ਸਤਿਕਾਰਿਤ 
ਕੀਤੀ ਗਈ) 
-ਸਾਰ ੫, ੧੨੭, ੧":੧ (1228) 
(4) ਮਾਨ ਦੇਣਾ, ਸਤਿਕਾਰ ਦੇਣਾ 
“ਮਧੁਰ ਬਾਨੀ ਪਿਰਹਿ ਮਾਨੀ ਥਿਰੁ ਸੋਹਾਗੁ ਤਾਕਾ ਬਣਾ। ”” 


-ਆਸਾ ੫, ਛੰਤ ੭, ੨੫ (457) 


ਮਾਨੀਅਹਿ --- ਮੰਨਦੇ ਹਨ, ਪੂਜਦੇ ਹਨ 
“ਜਾ ਕੈ ਈਦਿ ਬ ਕਰੀਦਿ ਕੁਲ ਗਊ ਰੇ ਬਧੁ ਕਰਹਿ ਮਾਨੀਅਹਿ ਸੇਖ ਸਹੀਦ 
ਪੀਰਾ।” 


-ਮਲਾ ਰਵਿ, ੨, ੨੧ (1293) 
ਮਾਨੀਅਹੁ --- ਮਾਨ ਪਾਵਉ, ਸਤਿਕਾਰ ਪ੍ਰਾਪਤ ਕਰੋ 

“ਬਚਨ ਗੁਰ ਰਿਦਿ ਧਰਹੁ ਪੰਚ ਭੂ ਬਸਿ ਕਰਹੁ ਜਨਮੁ ਕੁਲ ਉਧਰਹੁ ਦ੍ਰਾਰਿ ਹਰਿ 
ਮਾਨੀਅਹੁ । 

-ਸਵ ੪, ਨਲ ੧੩:੪ (1400) 
(1) ਮੰਨੀਆਂ ਜਾਂਦੀਆਂ, ਪਰਵਾਨ ਹੁੰਦੀਆਂ 
“ਆਗੈ ਤਿਲੁ ਨਹੀ ਮਾਨੀਐ। ”” 

-ਗਉ ੫, ੧੪੨”, ੨੪੨ (211) 





3485 


(2) ਮਾਨ/ਇਜ਼ਤ/ਸਤਿਕਾਰ ਪ੍ਰਾਪਤ ਕਰਦਾ ਹੈ 
“ਜਿਸ ਨੋ ਮੰਨੇ ਆਪਿ ਸੋਈ ਮਾਨੀਐ। ” 
-ਆਸਾ ੫, ੧੦੮. ੩੯੧ (398) 
“ਗਹਿ ਭੁਜਾ ਲੇਵਹੁ ਨਾਮੁ ਦੇਵਹੁ ਤਉ ਪ੍ਰਸਾਦੀ ਮਾਨੀਐ। ? (ਮਾਨ ਪਾਈਦਾ ਹੈ) 
-ਮਲਾ ੫. ਛੰਤ ੧, ੩:੪ (1278) 
(3) ਮੰਨੀਏ, ਪ੍ਰਵਾਨ ਕਰੀਏ 
“ਭਰਤਾ ਕਹੈ ਸੁ ਮਾਨੀਐ ਏਹੁ ਸੀਗਾਰੁ ਬਣਾਇਰੀ। ”? 
-ਆਸਾ ੫, ੧੧੮, ੨੯੧ (400) 
“ਜੈਸਾ ਮਾਨੀਐ ਹੋਇ ਨ ਤੈਸਾ। ” (ਭਾਵ ਸਮਝੀਏ) 
-ਸੋਰ ਰਵਿ, ੧, ੧":੨ (657) 


-ਜਪੁ ੧, ੫:੩ (2) 


-ਆਸਾ ੧, ੧੮, ੧੨ (354) 


- ਸਿਰੀ ੧, ੧੮, ੧":੧ (20) 


- ਆਸਾ ੧, ਅਸ ੬, ੧੧ (414) 


- ਸਿਰੀ ੧, ੩੨, ੧:੧ (25) 
“ਮਾਨੁ ਛੋਡਿ ਗੁਰ ਚਰਨੀ ਲਾਗੁ । ”” 
- ਆਸਾਂ ੫, ੮, ੪੯੪ (372) 
(4) ਮੰਨ, ਵਿਸ਼ਵਾਸ ਲਿਆ, ਸਮਝ 
“ਕਹੁ ਨਾਨਕ ਅਪਰੰਪਰ ਮਾਨੁ । ? 
-ਗਉ ੧, ਅਸ ੬, ੮:੨ (223) 


“ਜੋ ਕਛੁ ਕਰੈ ਸੋਈ ਸੁਖੁ ਮਾਨੁ । ? 


- ਗਉ ੪. ਸੁਖ ੧੫, ੪:੫ (283) 
(5) ਮਨ 
“ਚਰਨ ਕਮਲ ਸਿਉ ਲਾਗੋ ਮਾਨੁ । ”” 
-ਆਸਾਂ ੫. ੨੩, ੩੧੧ (376) 
“ਲੀਆ ਤਦੀਆ ਮਾਨੁ ਜਿਨ ਸਿਉ ਸੇ ਸਜਨ ਕਿਉ ਵੀਸਰਹਿ। ”” 
-ਸੂਹੀ ੧, ਛੰਤ ੪, ੨:੩ (765) 
(6) ਦਾਦੀਆ, ਭਰੋਸਾ 
“ਅਪਨੇ ਪਹਿ ਮਾਨੁ ਅਪੁਨੇ ਪਹਿ ਤਾਨਾ ਅਪਨੇ ਹੀ ਪਹਿ ਅਰਥਾ। ” 
- ਸਾਰ ੫, ੫੭, ੧੨ (1215) 





3486 


“ਭਈ ਪਰਾਪਤਿ ਮਾਨੁਖ ਦੇਹੁਰੀਆ। ” 

-ਆਸਾ ੫, ਸੋਪ ੪, ੧2੧ (12) 
ਹੋਰ ਰੂਪ: 
ਮਾਨੁਖਾਂ - 
“ਮਾਨੁਖਾ ਅਵਤਾਰ ਦੁਲਭ ਤਿਹੀ ਸੰਗਤਿ ਪੋਚ। ? (ਮਨੁੱਖ ਵਾਲਾ ਮਨੁੱਖ ਦਾ) 

- ਆਸਾ ਰਵਿ, ੧, ੨੨ (486) 
ਮਾਨੁਖ - 
“ਜਤਨ ਕਰੈ ਮਾਨੁਖ ਡਹਕਾਵੈ ਓਹੁ ਅੰਤਰਜਾਮੀ ਜਾਨੈ। ” (ਮਨੁੱਖ) 

- ਧਨਾ ੫, ੩੬, ੧:੧ (680) 


“ਕਰਪੁਰ ਪੁਹਪ ਸੁਗੰਧਾ ਪਰਸ ਮਾਨੁਖ ਦੇਹੰ ਮਲੀਣੰ । ” (ਮਨੁੱਖੀ) 
੍‌੍ -ਗਾਥਾ ੫, ੧੧ (1360) 
ਮਾਨੁਖੁੰ - 
“ਗਣ ਗੰਧਰਬ ਦੇਵ ਮਾਨੁਖ੍ਰੰ ਪਸੁ ਪੰਖੀ ਬਿਮੋਹਨਹ। ” 
-ਸਸ ੫, ੪੫੧੨ (1358) 


“ਰਾਮ ਹਮ ਸਤਿਗੁਰ ਪਾਰਬੁਹਮ ਕਰਿ ਮਾਨੇ। ” 
-ਗਉਂ ੪, ੫੬, ੧":੧ (169) 
“ਨਾਮੁ ਜਪਤ ਪੁਭ ਸਿਉ ਮਨ ਮਾਨੇ। ? (ਮੰਨ ਗਿਆ ਹੈ) 
-ਗਉ ੫. ੧੧੧", ੩:੩ (202) 
“ਹਰਿ ਕੈ ਰੰਗਿ ਰਤਾ ਮਨੁ ਮਾਨੇ। ” (ਮੰਨ ਜਾਂਦਾ ਭਾਵ ਪ੍ਰਤੀਤ ਆ ਜਾਂਦੀ ਹੈ) 
-ਬਿਲਾ ੧, ੪, ੧੨ (796) 
“ਸੋ ਬਾਜਾਰੀ ਹਮ ਗੁਰ ਮਾਨੇ। ” (ਮੰਨਦੇ ਹਾਂ) 
-ਗੋਡ ਕਬ, ੧੦, ੩:੪ (873) 
(2) ਵਡਿਆਏ ਗਏ, ਇਜਤ ਪ੍ਰਾਪਤ ਕੀਤੀ, ਸਨਮਾਨੇ ਗਏ 
“ਗੁਰ ਕੀ ਸਰਣਿ ਪਏ ਭੈ ਨਾਸੇ ਸਾਚੀ ਦਰਗਹ ਮਾਨੇ । ” 
-ਸੋਰ ੫, ੨੪, ੨੧੧ (615) 
“ਜਾ ਕਉ ਮੇਲਿ ਲਏ ਪੁਭੁ ਨਾਨਕੁ ਸੇ ਜਨ ਦਰਗਹ ਮਾਨੇ । ” 
-ਸਾਰ ੫, ੧੨੮, ੨:੨ (1229) 
(3) ਕਬੂਲੇ, ਪਰਵਾਣ ਕਰੇ 
“ਜੋ ਪ੍ਰਿਅ ਮਾਨੇ ਤਿਨ ਕੀ ਰੀਸਾ। ” 
-ਸੂਹੀ ੫, ੭, ੧":੧ (738) 
(4) ਮਾਨਦੇ ਹਨ 
“ਸਬਦੁ ਸਹਜ ਰਸੁ ਅੰਤਰਿ ਮਾਨੇ। ”” 
-ਮਾਰੂ ੧, ਸੋਲਾ ੧, ੧੫:੨ (1021) 


“ਪ੍ਰਿਅ ਕੀ ਚੇਰੀ ਕਾਂਢੀਐ ਲਾਲੀ ਮਾਨੈ ਨਾਉ। ? 


-ਸਿਰੀ ੧, ਅਸ ੨, ੩੧ (54) 





3487 


“ਗੁਰਮੁਖਿ ਸੰਧਿ ਮਿਲੈ ਮਨੁ ਮਾਨੈ। (ਮੰਨਦਾ ਪਤੀਜਦਾ ਹੈ) 
-ਗਉ ੧, ਅਸ ੧੬, ੭:੨ (228) 
“ਜੋ ਜੋ ਹੋਇ ਸੋਈ ਸੁਖੁ ਮਾਨੈ। ” (ਪਰਵਾਨ ਕਰੇ) 
-ਗਉ ੫. ਸੁਖ ੨੩, ੪:੭ (294) 
“ਤਉ ਮਨੁ ਮਾਨੈ ਜਾ ਤੇ ਹਉਮੈ ਜਈ ਹੈ। ” (ਪਤੀਜਦਾ ਹੈ) 
-ਗਉ ਕਬ, ੧੦, ੨੨ (325) 
“ਜਿਉ ਅਪੁਨੋ ਸੁਆਮੀ ਸੁਖੁ ਮਾਨੈ ਤਾ ਮਹਿ ਸੋਭਾ ਪਾਵਉ। ” (ਸਮਝੇ) 
-ਦੇਵ ੫, ੫, ੧:੨ (529) 
(2) ਮਾਣ ਕਰਦਾ ਹੈ, ਅੰਕਾਰ ਕਰਦਾ ਹੈ 
“ਅਪਨਾ ਕੀਆ ਆਪਹਿ ਮਾਨੈ। ” 
-ਗਉ ੫. ਸੁਖ ੫, ੮:੨ (269) 


(3) ਮਾਨ ਦੇੱਦੇ/ਆਦਰ ਕਰਦੇ/ ਸਤਿਕਾਰਦੇ ਹਨ 
“ਜਿਹ ਪ੍ਰਸਾਦਿ ਤੁਝੁ ਸਭੁ ਕੋਊ ਮਾਨੈ । ” 


-ਗਉ ੫. ਸੁਖ ੬, ੨:੫ (270) 
“ਭਰੁ ਮਾਨੈ ਮਾਨੈ ਸਭੁ ਕੋਇ। ”? 
-ਮਲਾ ੩, ੧੩, ੫:੧ (1262) 
(4) ਭਾਵ ਪ੍ਰਸ਼ਨ ਕਰੇ, ਖੁਸ਼ ਕਰੇ 
“ਬੀਸ ਬਿਸਵੇ ਗੁਰ ਕਾ ਮਨੁ ਮਾਨੈ । ” 
-ਗਉ ੫. ਸੁਖ ੧੮, ੩:੧ (287) 
(5) ਮਾਨਦਾ, ਭੋਗਦਾ 
“ਸੁਖੁ ਮਾਨੈ ਭੇਟੈ ਗੁਰ ਪੀਰੁ । ” 
-ਆਸਾ ੧, ਅਸ ੩, ੫:੩ (413) 
(6) ਪਰਵਾਨ ਕਰਨ, ਮੰਨ ਲੈਣਾ 
“ਤਾ ਕਾ ਕੀਆ ਮਾਨੈ ਸੋਇ। ” 
-ਰਾਮ ੧, ੭, ੨੨ (878) 
(7) ਮਨ 
“ਮਾਨੈ ਹਾਟੁ ਮਾਨੈ ਪਾਟੁ ਮਾਨੈ ਹੈ ਪਾਸਾਰੀ। ”? 
-ਪ੍ਰਭਾ ਨਾਮ, ੧, ੨:੧ (1350) 


“ਪਾਰਸ ਮਾਨੋ ਤਾਬੋ ਛੁਏ ਕਨਕ ਹੋਤ ਨਹੀ ਬਾਰ। ? 
-ਗਉ ਰਵਿ, ਅਸ ੧, ੫:੨ (346) 
(2) ਸਮਝੋ, ਜਾਣੋ, ਮੰਨੋ 
“ਆਆਦਿ ਜੁਗਾਦੀ ਹੈ ਭੀ ਹੋਸੀ ਅਵਰੁ ਝੁਠਾ ਸਭੁ ਮਾਨੋ । ”” 
ਨ -ਆਸਾ ੧, ਛੰਤ ੩, ੧:੪ (437) 
“ਸਰਬ ਧਰਮ ਮਾਨੋ ਤਿਹ ਕੀਏ ਜਿਹ ਪ੍ਰਭ ਕੀਰਤਿ ਗਾਈ । ”? 
-ਰਾਮ ੯, ੨, ੨:੨ (902) 
(3) ਮੰਨਦਾ, ਪਰਵਾਨ ਕਰਦਾ 
“ਜਨ ਭਗਤਨ ਕੋ ਕਹੋ ਨ ਮਾਨੋ ਕੀਓ ਅਪਨੋ ਪਈ ਹੈ । ”” 
-ਗੁਜ ਕਬ, ੧, ੨੨ (524) 





34688 


(4) ਮਾਣ, ਅਹੰਕਾਰ 
“ਸੁਣਿ ਬਾਵਰੇ ਕਿਆ ਕੀਚੈ ਕੂੜਾ ਮਾਨੋ। ” 


- ਸੂਹੀ ੫, ਛੰਤ ੧, ੩:੧ (777) 
(5) ਮਨ 
“ਅਵਿਗਤ ਸਿਉ ਮਾਨਿਆ ਮਾਨੋ। ” 
-ਸਾਰ ੫, ੨੩, ੨੧੧ (1006) 
(6) ਮਾਣਾਂ, ਭੋਗਾਂ 
“ਕਹੁ ਨਾਨਕ ਪਾਹਨ ਪੁਭ ਤਾਰਹੁ ਸਾਧਸੰਗਤਿ ਸੁਖ ਮਾਨੋ। ? 
-ਮਲਾ ੫, ੧੫, ੨੧੨ (1269) 
ਮਾਨੋਰਥ੍ੋ ---- ਮਨੋਰਥ, ਉਦੇਸ਼, ਲਕਸ਼ 
“ਹਰਿ ਮਿਲੇ ਨਰਾਇਣ ਨਾਨਕਾ ਮਾਨੋਰਥੋਂ ਪੁਰਾ। ? 
੍‌੍ -ਆਸਾ ੫, ਛੰਤ ੩, ੪:੬ (454) 
ਹੋਰ ਰੂਪ: 
ਮਾਨੋਰਥੋ - 
“ਹਰਿ ਮਿਲੇ ਨਰਾਇਣ ਨਾਨਕਾ ਮਾਨੋਰਥੋ ਪੁਰਾ। ? 
੍‌੍ - ਆਸਾਂ ੫, ਛੰਤ ੩, ੪:੧ (454) 


“ਮਾਨੋ ਸਭ ਸੁਖ ਨਉਨਿਧਿ ਤਾ ਕੈ ਸਹਜਿ ਸਹਜਿ ਜਸੁ ਬੋਲੈ ਦੇਵ। ? 
-ਬਿਲਾ ਕਬ, ੧੨, ੧":੨ (857) 
-<-- ਮੰਨ ਗਿਆ 
“ਸਭ ਬਿਧਿ ਮਾਨ੍ਉ ਮਨੁ ਤਬ ਹੀ ਭਯਉ ਪ੍ਰਸੰਨੁ ਰਾਜੁ ਜੋਗੁ ਤਖਤੁ ਦੀਅਨੁ ਗੁਰ 
ਰਾਮਦਾਸ। ” 
-ਸਵ ੪, ਨਲ ੪:੫ (1399) 
“ਡੋਰੀ ਪੂਰੀ ਮਾਪਹਿ ਨਾਹੀ ਬਹੁ ਬਿਸਟਾਲਾ ਲੇਹੀ। ” 
-ਸੂਹੀ ਕਬ, ੫, ੨੨ (793) 
-<੨= ਮਾਂ ਪਿਉ, ਜਨਮ ਦਾਤੇ 
“ਫਰੀਦਾ ਕਿਥੈ ਤੈਡੈ ਮਾਪਿਆ ਜਿਨੀ ਤੂ ਜਣਿਓਹਿ। ” 
-ਸਲੋ ਫਰ, ੭੩੦੧ (1381) 


-ਮਾਝ ੧, ਵਾਰ ੨੨ਸ, ੨, ੨:੩ (148) 
“ਜਾਂ ਕੁਆਰੀ ਤਾ ਚਾਉ ਵੀਵਾਹੀ ਤਾਂ ਮਾਮਲੇ। ”” 
-ਸਲੋ ਫਰ, ੬੩:੧ (1381) 





3489 


-= ਮਾਮੀਆਂ, ਮਾਂ ਦੇ ਭਰਾਵਾਂ ਦੀਆਂ ਪਤਨੀਆਂ 
“ਮਾਮੇ ਤੈ ਮਾਮਾਣੀਆ ਭਾਇਰ ਬਾਪ ਨ ਮਾਉ।? 
-ਮਾਰੂ ੧, ਅਸ ੧੦, ੩:੧ (1015) 


(ਅ. ਮਘਮੂਰ) ਰਜੇ ਹੋਏ ਭਾਵ ਅਮੀਰ, ਖੁਸ਼ਹਾਲ 
“ਉਹਾਂ ਗਨੀ ਬਸਹਿ ਮਾਮੂਰ। ” 
-ਗਉ ਰਵਿ, ੨, ੨:੪ (345) 


“ਮਾਮੇ ਤੈ ਮਾਮਾਣੀਆ ਭਾਇਰ ਬਾਪ ਨ ਮਾਉ।” 
-ਮਾਰੂ ੧, ਅਸ ੧੦, ੩:੧ (1015) 


“ਜਿਉ ਨਲਨੀ ਸੂਅਟਾ ਗਹਿਓ ਮਨ ਬਉਰਾ ਰੇ ਮਾਯਾ ਇਹੁ ਬਿਉਹਾਰੁ । ” 
-ਗਉ ਕਬ, ੫੭, ੩:੧ (336) 


“ਕੇਤਿਆ ਦੂਖ ਭੂਖ ਸਦ ਮਾਰ। ” 
-ਜਪੁ ੧, ੨੫੨੮ (5) 
“ਠਾਕੇ ਬੋਹਿਥ ਦਰਗਹ ਮਾਰ। ? (ਭਾਵ ਫਿਟਕਾਰ) 
-ਗਉ ੧, ੭, ੪:੨ (153) 
(2) ਮੌਤ 
“ਪਆਪਿ ਕਰਾਏ ਸਾਖਤੀ ਫਿਰਿ ਆਪਿ ਕਰਾਏ ਮਾਰ। ? (ਮੌਤ ਦਿੰਦਾ ਹੈ) 
-ਆਸਾ ੧, ਵਾਰ ੨੩੨ (475) 


“ਹਿਚਹਿ ਤ ਪ੍ਰੇਮ ਕੈ ਚਾਬੁਕ ਮਾਰਉ। ? 

-ਗਉ ਕਬ, ੩੧, ੨:੨ (329) 
(2) ਮਾਰਦਾ ਹਾਂ 
“ਹਉ ਮਾਰਉ ਹਉ ਬੰਧਉ ਛੋਡਉ ਮੁਖ ਤੇ ਏਵ ਬਬਾੜੇ । ” 

-ਆਸਾ ੫, ੩੮, ੨੨ (380) 
(3) ਮਾਰਨਾ 
“'ਝਖ ਮਾਰਉ ਸਾਕਤੁ ਵੇਚਾਰਾ। ” 

-ਬਿਲਾ ੫, ੧੮, ੨੨ (806) 


ਮਾਰਦਾ 
“ਜੋ ਪੁਭਿ ਰਖੇ ਆਪਿ ਤਿਨ ਕੋਇ ਨ ਮਾਰਈ। ”? 


-ਸਲੋ ੫, ੬2੧ (1425) 
(1) ਮਾਰੇ ਗਾ, ਕੁੱਟੇ ਗਾ 
“ਨਾਨਕ ਬਿਨੁ ਨਾਂਵੈ ਜਮੁ ਮਾਰਸੀ ਅੰਤਿ ਗਇਆ ਪਛੁਤਾਇ। ” 
-ਵਡ ੪, ਵਾਰ ੧੫ਸ, ੩, ੧:੪ (591) 
(2) ਮਾਰੇਗਾ ਭਾਵ ਵਸ ਵਿਚ ਕਰੇਗਾ 





3490 


“ਮਾਣਕੁ ਮਨ ਮਹਿ ਮਨੁ ਮਾਰਸੀ ਸਚਿ ਨ ਲਾਗੈ ਕਤੁ । ” 
-ਮਾਰੂ ੧, ੧੦, ੧:੩ (992) 
(3) ਮਾਰੇ ਗਾ ਭਾਵ ਡੇਗੇ ਗਾ 
“ਮਾਂਥੈ ਉੰਭੈ ਜਮੁ ਮਾਰਸੀ ਨਾਨਕ ਮੇਲਣ ਨਾਮਿ। ” 
-ਮਾਰੂ ੩, ਵਾਰ ੧੩ਸ, ੧, ੩:੨ (1090) 


“ਮਾਰਹਿ ਲੂਟਹਿ ਨੀਤ ਨੀਤ ਕਿਸੁ ਆਗੈ ਕਰੀ ਪੁਕਾਰ ਜਨਾ। ” 
-ਗਉਂ ੧, ੧੪, ੧:੨ (155) 
(2) ਮਾਰਨਾ ਭਾਵ ਵਸ ਵਿਚ ਕਰਨਾ 
“ਜੋ ਮਨੁ ਮਾਰਹਿ ਆਪਣਾ ਸੇ ਪੁਰਖ ਬੈਰਾਗੀ ਰਾਮ। ”? 
-ਵਡ ੩, ਛੰਤ ੩, ੪:੨ (569) 


(1) ਮਾਰ (ਕੁੱਟ) ਤੋ” 
“ਗੁਰ ਪਰਸਾਦੀ ਮਰਹੁ ਡਰੈ । ”” 
-ਗੋਡ ਕਬ, ੭, ੩੨ (872) 
(2) ਮਾਰੋ ਭਾਵ ਕਾਬੂ ਕਰੋ 
“ਮਾਰਫਤਿ ਮਨੁ ਮਾਰਹੁ ਅਬਦਾਲਾ ਮਿਲਹੁ ਹਕੀਕਤਿ ਜਿਤੁ ਫਿਰਿ ਨ ਮਰਾ। ” 
-ਮਾਰੂ ੫, ੧੨, ੩:੩ (1083) 


ਮਾਰਕੰਡੇ ---- ਇਕ ਰਿਸ਼ੀ ਜੋ ਦੀਰਘ ਆਯੂ ਦਾ ਹੋਇਆ 
“ਮਾਰਕੰਡੇ ਤੇ ਕੋ ਅਧਿਕਾਈ ਜਿਨਿ ਤ੍ਰਿਣ ਧਰਿ ਮੂੰਡ ਬਲਾਏ । ” 


-ਧਨਾ ਨਾਮ, ੧, ੧੨ (692) 


ਰਸਤਾ, ਰਾਹ 
“ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ। ”? 
-ਗਉ ੫. ਸੁਖ ੨, ੪:੧ (264) 
“ਜੈਨ ਮਾਰਗ ਸੰਜਮ ਅਤਿ ਸਾਧਨ। ? (ਭਾਵ ਮਤਿ) 
-ਗਉ ੫. ਸੁਖ ੩, ੨:੬ (265) 


-ਸਸ ੫, ੧੨੪੪ (1355) 


“ਆਰੂੜਤੇ ਅਸੂ ਰਥ ਨਾਗਹ ਬੁਝੰਤੇ ਪ੍ਰਭ ਮਾਰਗਹ। ” (ਰਸਤੇ) 
-ਸਸ ੫, ੨੯੪੩ (1356) 
ਮਾਰਗਿ - 
“ਮੰਨੈ ਮਾਰਗਿ ਠਾਕ ਨ ਪਾਇ। ? (ਰਸਤੇ ਵਿਚ, ਰਾਹ ਵਿਚ) 
-ਜਪੁਂ ੧, ੧੪੧ (3) 
“ਭੂਲਾ ਮਾਰਗਿ ਪਾਇਓਨੁ ਗੁਣ ਅਵਗੁਣ ਨ ਬੀਚਾਰਿ। ” (ਰਸਤੇ ਤੇ) 
-ਸਿਰੀ ੫, ੮੮, ੪:੩ (49) 





3491 


“ਸਭੁ ਮਨੁ ਤਨੁ ਜੀਉ ਕਰਹੁ ਹਰਿ ਪ੍ਰਭ ਕਾ ਇਤੁ ਮਾਰਗਿ ਭੈਣੇ ਮਿਲੀਐ। ” 
-ਵਡ ੪, ੩, ੩:੩ (561) 
ਮਾਰਗੁ - 
“ਗੁਰ ਤੇ ਮਾਰਗੁ ਪਾਈਐ ਚੂਕੈ ਮੋਹੁ ਗੁਬਾਰੁ। ” (ਰਸਤਾ, ਰਾਹ) 
੍‌ -ਸਿਰੀ ੩, ੫੧, ੩:੧ (33) 


(1) ਮਸਾਲਾ, ਹੋਰ ਵੇਖੋ “ਮਾਰਣੁ ” 
“ਖਟ ਤੁਰਸੀ ਮੁਖਿ ਬੋਲਵਾ ਮਾਰਣ ਨਾਦ ਕੀਏ । ? 
-ਸਿਰੀ ੧, ੭, ੧੧੨ (16) 
“ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲ ਨ ਜਾਇ। ? (ਮਸਾਲੇ) 
-ਮਾਝ ੧, ਵਾਰ ੭ਸ, ੧, ੨:੪ (141) 
(2) ਵਧ ਕਰਨ, ਮਾਰ ਦੇਣ 
“ਮਨੁ ਮਾਰਣ ਕਾਰਣਿ ਬਨ ਜਾਈਐ। ” 
-ਗਉ ਕਬ, ੧, ੧:੧ (323) 
ਹੋਰ ਰੂਪ: 


ਮਾਰਣਾ - 
“ਨਾਨਕ ਮੁਇਆ ਕਾ ਕਿਆ ਮਾਰਣਾ ਜਿ ਆਪਿ ਮਾਰੇ ਗੋਵਿੰਦ। ? 
-ਮਾਰੂ ੩, ਵਾਰ ੨੨ਸ, ੩, ੧:੨ (1093) 


“ਲੋਹਾ ਮਾਰਣਿ ਪਾਈਐ ਢਹੈ ਨ ਹੋਇ ਕਪਾਸ। ”? 
-ਮਾਝ ੧, ਵਾਰ ੧੨ਸ, ੧, ੧:੭ (143) 
(1) ਮਸਾਲਾ, ਵੇਖੋ ਮਾਰਣ (1) 
“ਗੁਰ ਸਬਦੁ ਮਾਰਣੁ ਮਨ ਮਾਹਿ ਸਮਾਹਿ। ”” 
-ਗਉ ੩, ੨੮, ੧:੨ (160) 
“ਨਾਨਕ ਮਾਇਆ ਕਾ ਮਾਰਣੁ ਹਰਿ ਨਾਮੁ ਹੈ ਗੁਰਮੁਖਿ ਪਾਇਆ ਜਾਇ। ” (ਗਾਲਣ 
ਵਾਲਾ ਮਸਾਲਾ) 
-ਗੂਜ ੩, ਵਾਰ ੧੩ਸ, ੩, ੧:੫ (513) 
(2) ਉਲਟ ਅਸਰ ਕਰਨ ਵਾਲੀ ਦਵਾਈ, ਉਨਟਦ-ਦੋਟਏ 
“ਬਿਖੁ ਕਾ ਮਾਰਣੁ ਹਰਿ ਨਾਮੁ ਹੈ ਗੁਰ ਗਰੁੜ ਸਬਦੁ ਮੁਖਿ ਪਾਇ। ” 
-ਸਲੋ ੩, ੨੨੧੨ (1415) 


“ਪੰਚ ਸਤਾਵਹਿ ਦੂਤ ਕਵਨ ਬਿਧਿ ਮਾਰਣੇ । ” 


-ਫੁਨ ੫, ੧੬੨ (1363) 


(1) ਮਾਰਦੇ 
“'ਦੁਸਮਨ ਦੁਸਟ ਰਹੇ ਝਖ ਮਾਰਤ ਕੁਸਲੁ ਭਇਆ ਮੇਰੇ ਭਾਈ ਮੀਤ। ” 
-ਬਿਲਾ ੫, ੧੧੧, ੧":੨ (826) 
(2) ਮਾਰੇ ਹੋਏ ਭਾਵ ਕਾਰਨ 
“'ਬਿਪਰੀਤ ਬੁਧ੍ੰ ਮਾਰਤ ਲੋਕਹ ਨਾਨਕ ਚਿਰੰਕਾਲ ਦੁਖ ਭੋਗਤੇ । ” 





3492 


-ਸਸ ੫, ੨੪੧੨ (1356) 


“ਗਾ ਬਿਨੁ ਹੁਰੀਆ ਮਾਰਤਾ। ” 
-ਬਸੰ ਕਬ, ੩, ੨:੧ (1194) 


“ਕਾੜਾ ਅੰਦੇਸਾ ਕਿਉ ਕੀਜੈ ਜਾ ਨਾਹੀ ਅਧਰਮਿ ਮਾਰਦਾ। ” 
-ਸਿਰੀ ੪, ਵਾਰ ੧੮:੩ (90) 


“ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨ੍ਹਾਂ ਨ ਮਾਰੇ ਘੁੰਮਿ। ” 
-ਸਲੋ ਫਰ, ੭:੧ (1378) 


“ਹਰਿ ਨਿਰਭਉ ਨਾਮਿ ਪਤੀਜਿਆ ਮੇਰੀ ਜਿੰਦੁੜੀਏ ਸਭਿ ਝਖ ਮਾਰਨੁ ਦੁਸਟ ਕੁਪਤੇ 
ਰਾਮ। ?” 
-ਬਿਹਾ ੪, ਛੰਤ ੫, ੩:੩ (541) 
ਮਾਰਫਤਿ ---- (ਅੰ. ਮਅਰਫਤ) ਗਿਆਨ, ਆਤਮ ਗਿਆਨ 
“ਮਾਰਫਤਿ ਮਨੁ ਮਾਰਹੁ ਅਬਦਾਲ ਮਿਲਹੁ ਹਕੀਕਤਿ ਜਿਤੁ ਫਿਰਿ ਨ ਮਰਾ। ” 
-ਮਾਰੂ ੫, ਸੋਲਾ ੧੨, ੩:੩ (1083) 
ਮਾਰਵਾੜਿ --- ਰੇਤਲਾ ਖੁਸ਼ਕ ਇਲਾਕਾ ਜਰਾ ਰਾਜਸਥਾਨ ਵਿਚ ਜੋਧਪੁਰ ਦਾ ਇਲਾਕਾ 


“ਮਾਰਵਾੜਿ ਜੈਸੇ ਨੀਰੁ ਬਾਲਹਾ ਬੇਲਿ ਬਾਲਹਾ ਕਰਹਲਾ। ”” 
-ਧਨਾ ਨਾਮ, ੩, ੧:੧ (693) 


-ਗਉ ੫. ਸੁਖ ੧੩, ੩:੪ (280) 
(2) ਮਾਰੀ ਜਿਵੇ “ਝੱਖ ਮਾਰੀ” 
“ਜਿਨ ਹਰਿ ਸੇਤੀ ਮਨੁ ਮਾਨਿਆ ਸਭ ਦੁਸਟ ਝਖ ਮਾਰਾ। ”” 
-ਆਸਾ ੪, ਛੰਤ ੨੦, ੩:੩ (451) 


(3) ਮਾਰ/ਕੁਟ ਪੈਣੀ 
“ਸਾਹੁਰੜੈ ਘਰਿ ਵਾਸੁ ਨ ਪਾਏ ਪੇਈਘੜੈ ਸਿਰਿ ਮਾਰਾ ਹੈ। ? 
-ਮਾਰੂ ੧, ਸੋਲਾ ੭, ੧੨:੩ (1027) 


੮੨੮ ਮਰਵਾਉਂਦਾ ਹੈ 
“ਕਰਿ ਬਾਲਕ ਰੂਪ ਉਪਾਇਦਾ ਪਿਆਰਾ ਚੰਡੂਰੁ ਕੰਸੁ ਕੇਸੁ ਮਰਾਹਾ। ” 
-ਸੋਰ ੪, ੬, ੩੨ (606) 


“ਮੁਇਆ ਜਿਤੁ ਘਰਿ ਜਾਈਐ ਤਿਤੁ ਜੀਵਦਿਆ ਮਰੁ ਮਾਰਿ। ? 
-ਸਿਰੀ ੧, ੧੮, ੨:੨ (21) 





3493 


“ਹਉਮੈ ਮਾਰਿ ਏਕ ਲਿਵ ਲਾਗੀ ਅੰਤਰਿ ਨਾਮ ਵਸਾਇਆ। ” (ਭਾਵ ਖਤਮ ਕਰਕੇ, 
ਮੁਕਾਕੇ) 
-ਸਲੋ ੪, ੨੮੩ (1424) 
(2) ਮਾਰਨਾ, ਬਧ ਕਰਨਾ 
“ਜਿਸ ਤੂੰ ਰਖਹਿ ਹਥ ਦੇ ਤਿਸੁ ਮਾਰਿ ਨ ਸਕੈ ਕੋਇ।” 
-ਸਿਰੀ ੫, ੭੫, ੨੩ (43) 
“ਸਬਦਿ ਮਰੈ ਤਾ ਮਾਰਿ ਮਰੁ ਭਾਗੋ ਕਿਸੁ ਪਹਿ ਜਾਉ। ”? 
-ਮਾਰੂ ੧, ਅਸ ੩, ੧:੧ (1010) 
(ਮਹਾਨ ਕੋਸ਼ ਅਰਥ “ਮਰਨ ਵਾਲੀ ਮਰੁ (ਮੌਤ) ਕਰਦਾ ਹੈ) 
(3) ਕੁਟ ਕੇ, ਮਾਰ ਕੇ 
“ਹਰਿ ਨਾਮੁ ਨ ਪਾਇਆ ਜਨਮੁ ਬਿਰਥਾ ਗਵਾਇਆ ਨਾਨਕ ਜਮੁ ਮਾਰਿ ਕਰੇ 
ਖੁਆਰ। ” 


-ਗੂਜ ੩, ਵਾਰ ੧ਸ, ੩, ੨:੪ (509) 
“ਹਰਿ ਸੇਵੇ ਕੀ ਐਸੀ ਵਡਿਆਈ ਦੇਖਹੁ ਹਰਿ ਸੰਤਹੁ ਜਿਨਿ ਵਿਚਹੁ ਕਾਇਆ ਨਗਰੀ 
ਦੁਸਮਨ ਦੂਤ ਸਭਿ ਮਾਰਿ ਕਢੀਏ। ” 


-ਬਿਲਾ ੪, ਵਾਰ ੬:੪ (851) 
“ਅਗੈ ਦਰਗਹ ਲੇਂਖੇ ਮੰਗਿਐ ਮਾਰਿ ਖੁਆਰੁ ਕੀਚਹਿ ਕੂੜਿਆਰ। ” (ਮਾਰ, 
ਮਾਰਕੇ) 


-ਰਾਮ ੩, ਵਾਰ ੯ਸ, ੩, ੨:੪ (950) 


“ਦੀਨ ਦਇਆਲ ਭਏ ਪ੍ਰਭ ਅਪਨੇ ਬਹੁੜਿ ਜਨਮਿ ਨਹੀ ਮਾਰਿਓ। ” (ਭਾਵ ਪਾਇਆ 
ਸੁੱਟਿਆ) 
-ਦੇਵ ੫, ੩੦, ੧":੨ (534) 
“ਇਨ ਦੂਤਨ ਖਲੁ ਬਧੁ ਕਰਿ ਮਾਰਿਓ। ” (ਕੁਟਿਆ) 
-ਜੈਤ ਰਵਿ, ੧, ੫:੧ (710) 
“ਹਸਤੀ ਕ੍ਰੋਪਿ ਮੂੰਡ ਮਹਿ ਮਾਰਿਓ। ” (ਸੱਟ ਲਾਉਣਾ, ਚੋਟ ਲਾਉਣੀ) 
-ਗੋਂਡ ਕਬ, ੪, ੧:੨ (870) 
“ਰਾਮ ਚੰਦਿ ਮਾਰਿਓ ਅਹਿ ਰਾਵਣੁ। ” (ਬੱਧ ਕੀਤਾ, ਮਾਰਿਆ) 
-ਰਾਮ ੧, ਸਿਗੋ ੪੦:੩ (942) 
ਮਾਰਿਅਨੁ --- ਮਾਰ ਦਿਤੇ, ਖਤਮ ਕਰ ਦਿੱਤੇ 
“ਰਹਦੇ ਖੁਹਦੇ ਨਿੰਦਕ ਮਾਰਿਅਨੁ ਕਰਿ ਆਪੇ ਆਹਰੁ । ” 
-ਗਉ ੪, ਵਾਰ ੨੭ਸ, ੫. ੧:੧ (315) 
ਮਾਰਿਅੜਾ --- ਮਾਰ ਦਿੱਤਾ, ਖਤਮ ਕਰ ਦਿੱਤਾ 
“ਗੁਰ ਗਿਆਨੁ ਖੜਗੁ ਹਥਿ ਧਾਰਿਆ ਜਮੁ ਮਾਰਿਅੜਾ ਜਮਕਾਲਿ। ”” 
-ਗਉ ੪, ਕਰ ੨, ੭:੨ (235) 
ਮਾਰਿਆ ---- ਮਾਰ ਦਿੱਤਾ, ਖਤਮ ਕਰ ਦਿੱਤਾ 
“ਸਤਿਗੁਰ ਦਇਆਲ ਕਿਰਪਾਲ ਭੇਟਤ ਹਰੇ ਕਾਮੁ ਕ੍ਰੋਧੁ ਲੋਭੁ ਮਾਰਿਆ। ”” 
-ਸਿਰੀ ੫, ਛੰਤ ੩, ੫:ਪ (81) 





3494 


“ਗੁਰਮੁਖ ਆਪਣਾ ਮਨੁ ਮਾਰਿਆ ਸਬਦਿ ਕਸਵਟੀ ਲਾਇ। ” (ਕਾਬੂ ਕਰ ਲਿਆ) 
-ਸਿਰੀ ੪, ਵਾਰ ੧੨ਸ, ੩, ੨:੪ (87) 
“ਸਚੁ ਸਚਾ ਸਤਿਗੁਰੁ ਪੁਰਖੁ ਹੈ ਜਿਨਿ ਕਾਮੁ ਕ੍ਰੋਧੁ ਬਿਖੁ ਮਾਰਿਆ। ? (ਖਤਮ ਕੀਤਾ, 
ਮੁਕਾ ਦਿਤਾ) 
-ਗਉ ੪, ਵਾਰ ੧੭੨ (310) 
“ਹਰਿ ਪ੍ਰੇਮ ਬਾਣੀ ਮਨੁ ਮਾਰਿਆ ਅਣੀਆਲੇ ਅਣੀਆ ਰਾਮ ਰਾਜੇ। ” (ਘਾਇਲ 
ਕੀਤਾ) 
-ਆਸਾ ੪, ਛੰਤ ੧੫, ੨:੧ (449) 
“ਪਾਇ ਕੁਹਾੜਾ ਮਾਰਿਆ ਗਾਫਲਿ ਅਪੁਨੈ ਹਾਥਿ। ” (ਚੋਟ ਲਾਈ, ਸੱਟ ਲਾਈ) 
-ਸਲੋ ਕਬ, ੧੩:੨ (1365) 


(1) ਮਾਰ ਲਿਆ, ਖਤਮ ਕਰ ਲਿਆ 
“ਜਿਨਾ ਪੌਤੈ ਪੁੰਨੁ ਤਿਨ ਹਉਮੈ ਮਾਰੀ। ? 
-ਗਉ ੩, ੨੭, ੪:੧ (160) 
“ਇਸੁ ਮਾਰੀ ਬਿਨੁ ਥਾਇ ਨ ਪੰਰੈ। ” (ਮਾਰਨ, ਖਤਮ ਕਰਨ) 
-ਗਉ ੫, ਅਸ ੫. ੬:੧ (238) 
(2) ਚੋਟ ਕਰਨਾ, ਸਟ ਲਾਉਣੀ 
“ਵਰਮੀ ਮਾਰੀ ਸਾਪੁ ਨ ਮਰਈ ਨਾਮੁ ਨ ਸੁਨਈ ਡੋਰਾ। ? 
-ਆਸਾ ੫, ੪੨, ੧੯੨ (381) 
(3) ਬਦ ਕਰਮ ਕਰਨਾ, ਬੇਹੂਦਾ ਕੰਮ ਕਰਨਾ 
“ਕਿਆ ਹੋਵੈ ਕਿਸ ਹੀ ਕੀ ਝਖ ਮਾਰੀ ਜਾ ਸਚੇ ਸਿਉ ਬਣਿ ਆਈ। ” (ਇਥੇ ਭਾਵ 
ਨਿੰਦਾ ਕੀਤੀ) 
-ਬਿਲਾ ੪, ਵਾਰ ੪:੪ (850) 
“ਮੂਰਖ ਸਿਉ ਬੋਲੇ ਝਖ ਮਾਰੀ। ” (ਭਾਵ ਬੇਅਰਥ ਜਾਂਦਾ ਹੈ) 
-ਗੋਂਡ ਕਬ, ੧, ੨:੨ (870) 


ਮਾਰੀਅਹਿ --- ਮਾਰੇ ਜਾਂਦੇ ਹਨ, ਕੁਟੇ ਜਾਂਦੇ ਹਨ 


“ਜਮ ਦਰ ਬਧੇ ਮਾਰੀਅਹਿ ਕੂਕ ਨ ਸੁਣੈ ਪੁਕਾਰ। ” 
-ਸਿਰੀ ੩, ਅਸ ੨੫, ੫:੨ (69) 


ਹੋਰ ਰੂਪ: 
ਮਾਰੀਅਨ - 
“ਅਨਦਿਨੁ ਬਧੇ ਮਾਰੀਅਨਿ ਫਿਰਿ ਵੇਲਾ ਨਾ ਲਹੰਨਿ। ” 
-ਗਉ ੩, ਅਸ ੯, ੧:੨ (233) 


ਮਾਰੀਆ ---- ਮਾਰਨਾ ਭਾਵ ਟਪਣਾ 
“ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ। ”? 
-ਆਸਾ ੧, ਵਾਰ ੧੧ਸ, ੧, ੩:੨ (469) 
ਮਾਰੀਐ ---- (1) ਕੁਟੀਏ, ਸਜ਼ਾ ਦੇਈਏ 
“ਅਵਗਣਿ ਬਧਾ ਮਾਰੀਐ ਛੂਟੈ ਗੁਰਮਤਿ ਨਾਇ। ” 
-ਸਿਰੀ ੧, ਅਸ ੧੩, ੭:੩ (61) 





3495 


(2) ਖਤਮ ਕਰੀਏ 
“ਸਬਦੇ ਹਉਮੈ ਮਾਰੀਐ ਮਾਇਆ ਕਾ ਭੂਮੁ ਜਾਇ। ”? 
-ਸਿਰੀ ੩, ਅਸ ੨੧, ੭੧੨ (67) 
“ਪਾਖੰਡਿ ਲੋਭੀ ਮਾਰੀਐ ਜਮ ਡੰਡੁ ਦੇਇ ਸਜਾਇ। ” (ਤਬਾਹ ਕਰੀਏ) 
-ਗਉਂ ੪, ਕਰ ੧, ੬:੨ (234) 
(3) ਕਾਬੂ ਕਰੀਏ 
“ਕਿਉ ਕਰਿ ਇਹੁ ਮਨੁ ਮਾਰੀਐ ਕਿਉ ਕਰਿ ਮਿਰਤਕੁ ਹੋਇ। ”” 
-ਰਾਮ ੩, ਵਾਰ ੪ਸ, ੩, ੨੧ (948) 


ਮਾਰੁ ਮਾਰੁ --- ਮਾਰੋਮਾਰ, ਤੇਜ਼ ਗਤੀ ਨਾਲ, ਛੇਤੀ ਛੇਤੀ 


“ਮਾਰੁ-ਮਾਰੁ ਸੁਪਨੀ ਨਿਰਮਲ ਜਲਿ ਪੈਠੀ। ? 
-ਅਸ ਕਬ, ੧੯, ੧੧ (480) 


(1) (ਸੰ. ਮਰੂ, ਰੇਤਲਾ ਇਲਾਕਾ, ਰੇਗਸਤਾਨ) 
“ਮਾਰੂ ਮੀਹਿ ਨ ਤ੍ਰਿਪਤਿਆ ਅਗੀ ਲਹੈ ਨ ਭੁਖ। ” 
-ਮਾਝ ੧, ਵਾਰ ੨੩ਸ, ੧, ੧:੧ (148) 
(2) ਤਪਦਾ ਥੱਲ, ਰੇਗਸਤਾਨ ਦਾ ਇਲਾਕਾ ਜਿਥੇ ਬਹੁਤ ਗਰਮੀ ਪੈਂਦੀ ਹੈ 
“ਮਾਰੂ ਤੇ ਸੀਤਲੁ ਕਰੇ ਮਨੂ ਰਹੁ ਕੰਚਨੁ ਹੋਇ। ” 


-ਮਾਰੂ ੩, ੫, ੧੧ (994) 
(3) (ਸੰ.) ਨਿਰਜਨ ਬਸ, ਸੁੰਨਾ ਜੰਗਲ, ਉਜਾੜ ਥਾਂ 
“ਮਾਰੂ ਮਾਰਣ ਜੋ ਗਏ ਮਾਰਿ ਨ ਸਕਹਿ ਗਵਾਰ। ” 
-ਮਾਰੂ ੩, ਵਾਰ ੧੦ਸ, ੩, ੨:੧ (189) 
(ਸ਼ਬਦਾਰਥ ਇਥੇ ਵੀ ਅਰਥ “ਮਾਰੂਥਲ” ਹੀ ਕਰਦਾ ਹੈ) 
(4) ਇਕ ਰਾਗ, ਮਾਲ ਕਉਕ ਰਾਗ ਦੇ ਅੱਠ ਪੁੱਤਰਾਂ ਵਿਚੋਂ ਇਕ, ਬਾਕੀ ਦੇ ਸਨ - 
ਮਸਤ ਅੰਗ, ਮੇਵਰਾ, ਪ੍ਰਬਲ ਚੰਡ, ਕਉਸਕ, ਉਭਾਰਾ, ਖਉਖਟ, ਭਉਰਾਨਦ 
“ਜੀਤੇ ਪੰਚ ਬੈਰਾਈਆ ਨਾਨਕ ਸਫਲ ਮਾਰੂ ਇਹੁ ਰਾਗੁ । ” 
-ਸਲੋ ੫, ੩੨ (1425) 


“ਮਨਮੁਖ ਹੁਕਮੁ ਨ ਜਾਣਨੀ ਤਿਨ ਮਾਰੇ ਜਮਜੰਦਾਰੁ । ? 
-ਸਿਰੀ ੪, ਵਾਰ ੧੮ਸ, ੩, ੨:੫ (90) 
“ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ। ” (ਸਜ਼ਾ ਦੇਵੇ) 
- ਆਸਾ ੧, ੩੯, ੧":੨ (360) 
“ਗਲਿ ਸੰਗਲੁ ਸਿਰਿ ਮਾਰੇ ਊਭੌ ਨਾ ਦੀਸੈ ਘਰ ਬਾਰੋ। ” (ਸਟ ਮਾਰੇ) 
-ਵਡ ੧, ਛੰਤ ੪, ੩:੪ (581) 
(2) ਖਤਮ ਕਰੇ, ਮੁਕਾ ਦੇਵੇ 
“ਦੁਬਿਧਾ ਮਾਰੇ ਇਕਸੁ ਸਿਉ ਲਿਵ ਲਾਏ। ” 
- ਮਾਝ ੩, ਅਸ ੧੭, ੨:੨ (119) 
(3) ਮੌਤ ਦੇ ਘਾਟ ਉਤਾਰੇ, ਨਿਰਜਿੰਦ ਕਰ ਦੇਵੇ 
“ਆਪੇ ਮਾਰੇ ਆਪਿ ਜੀਵਾਏ। ” 
-ਮਾਝ ੩, ਅਸ ੨੭, ੭੧੧ (125) 





3496 


“ਹੁਕਮੀ ਸਿਰਿ ਜੰਦਾਰੁ ਮਾਰੇ ਦਾਈਐ। ” (ਚੋਟ ਮਾਰਨਾ) 
-ਮਾਝ ੧, ਵਾਰ ੨੦੫ (147) 
(4) ਕਾਬੂ ਕਰੇ, ਵਸ ਕਰੇ 
“ਮਨੂ ਮਾਰੇ ਧਾਤੁ ਮਰਿ ਜਾਇ। ? 
-ਗਉ ੩, ੨੫, ੧:੧ (159) 
(5) ਭਾਵ ਫਿਟਕਾਰੇ 
“ਜੋ ਮਾਰੇ ਤਿਨਿ ਪਾਰਬ੍ਰਹਮਿ ਸੇ ਕਿਸੈ ਨ ਸੰਦੇ। ” 
-ਗਉ ੪, ਵਾਰ ੧੨:੭ (306) 
“ਧੁਰਿ ਮਾਰੇ ਪੂਰੈ ਸਤਿਗੁਰੂ ਸੇਈ ਹੁਣਿ ਸਤਿਗੁਰਿ ਮਾਰੇ । ” 
-ਗਉ ੪, ਵਾਰ ੧੪ਸ, ੪, ੧:੧ (307) 
(6) ਭਾਵ ਤੜਫਾਨਾ, ਦੁਖੀ ਕਰਨਾ 
“ਕਰਵਟੁ ਦੇ ਮੋ ਕਉ ਕਾਹੇ ਕਉ ਮਾਰੇ। ”” 
-ਅਸ ਕਬ, ੩੫. ੧”:੧ (484) 
(7) ਸੁੱਟਣਾ, ਪਟਕਣਾ 
“ਹਉਮੈ ਵਡਾ ਰੋਗੁ ਹੈ ਸਿਰਿ ਮਾਰੇ ਜਮਕਾਲਿ। ” 
-ਮਲਾ ੩, ੩, ੨:੨ (1258) 
ਮਾਰੇਹਿਸੁ --- ਇਸ ਨੂੰ ਮਾਰੋ/ਖਤਮ ਕਰੋ 
“ਮਾਰੇ ਹਿਸੁ ਵੇ ਜਨ ਹਉਮੈ ਬਿਖਿਆ ਜਿਨਿ ਹਰਿ ਪ੍ਰਭ ਮਿਲਣ ਨ ਦਿਤੀਆ। ” 
-ਸੂਹੀ ੪, ਛੰਤ ੬, ੧:੧ (776) 


(1) ਕਾਬੂ ਕਰੇ, ਵੇਖੋ “ਮਾਰੇ” (4) 
“ਸਬਦਿ ਮਰੈ ਮਨੁ ਮਾਰੈ ਅਪੁਨਾ ਮੁਕਤੀ ਕਾ ਦਰੁ ਪਾਵਣਿਆ। ”? 

-ਮਾਝ ੩, ਅਸ ੧੩, ੩:੩ (117) 
“ਵੀਚਾਰਿ ਮਾਰੈ ਤਰੈ ਤਾਰੈ ਉਲਟਿ ਜੋਨਿ ਨ ਆਵਏ। ” (ਵਿਚਾਰਾ ਦੁਆਰਾ ਆਪਣਾ 
ਆਪ ਮਾਰੇ ਭਾਵ ਆਪੇ ਤੇ ਕਾਬੂ ਕਰੇ) 


-ਧਨਾ ੧, ਛੰਤ ੧, ੨:੩ (688) 
(2) ਮੌਤ ਦੇ ਘਾਟ ਉਤਾਰੇ 
“ਮਾਰੈ ਰਾਖੈ ਏਕੋ ਸੋਇ। ? 
-ਗਉ ੫, ੧੩੦, ੧":੨ (192) 
(3) ਸੱਟ ਮਾਰੇ 
“ਅਫਰਿਉ ਕਾਲੁ ਕੂੜੁ ਸਿਰਿ ਮਾਰੈ । ” 
-ਗਉ ੧, ਅਸ ੧੪, ੫:੩ (227) 
(4) ਖਤਮ ਕਰੇ 
“ਸੋ ਜਨੁ ਸਾਚਾ ਜਿ ਹਉਮੈ ਮਾਰੈ। ” 
-ਗਉ ੩, ਅਸ ੩, ੪:੧ (230) 
(5) ਮੁਹਾਵਰੇ ਵਿਚ “ਝਖ ਮਾਰਨਾ” ਭਾਵ ਵਿਅਰਥ ਖੇਚਲ ਉਠਾਉਣੀ 
“ਆਪਾ ਦੇਖਿ ਅਵਰ ਨਹੀ ਦੇਖੈ ਕਾਹੇ ਕਉ ਝਖ ਮਾਰੈ । ” 
-ਆਸਾ ਕਬ, ੨੯, ੧੨ (483) 
(6) ਮਾਰਨੀਆਂ 
“ਹਸਤਿ ਭਾਗਿ ਕੈ ਚੀਸਾ ਮਾਰੈ। ” (ਭਾਵ ਆਵਾਜ਼ ਕਢਨੀ) 





3497 


-ਗੋਂਡ ਕਬ, ੪, ੧:੩ (870) 
“ਜਮ ਜੰਦਾਰੁ ਨ ਮਾਰੈ ਫੇਟੈ। ” (ਭਾਵ ਸਟ ਲਾਉਣੀ) 
-ਮਾਰੂ ੧, ਸੋਲਾ ੧੬, ੬:੨ (1036) 


“ਮਤਿ ਕੋਊ ਮਾਰੈ ਈੱਟ ਢੇਮ। ” (ਮਾਰਨਾ) 


-ਬਸੰ ਕਬ, ੧, ੪:੨ (1196) 
(7) ਸਜ਼ਾ ਦੇ'ਦਾ ਹੈ 
“ਪੁਕਾਰਨ ਕਉ ਜੋ ਉਦਮੁ ਕਰਤਾ ਗੁਰੁ ਪਰਮੇਸਰੁ ਤਾ ਕਉ ਮਾਰੈ । ? 
੍‌੍ -ਸਾਰ ੫, ੬੮, ੧":੨ (1217) 


(1) (ਅ. ਮਾਲ) ਧਨ, ਦੌਲਤ 
“ਮਾਲ ਕੈ ਮਾਣੈ ਰੂਪ ਕੀ ਸੋਭਾ ਇਤੁ ਬਿਧੀ ਜਨਮ ਗਵਾਇਆ। ”” 
ਟੇ -ਸਿਰੀ ੧, ੨੭, ੧":੨ (24) 
(2) ਸਾਜ਼ ਸਾਮਾਨ 
“ਮਿਥਿਆ ਰਾਜ ਜੋਬਨ ਧਨ ਮਾਲ। ”” 
-ਗਉ ੫. ਸੁਖ ੫, ੪:੩ (268) 
(3) ਮਾਲਾ 
“ਹਰਿ ਗੁਣ ਗੁੰਫਹੁ ਮਨਿ ਮਾਲ ਹਰਿ ਸਭ ਮਲੁ ਪਰਹਰੀਐ। ”” (ਗਲ ਦਾ ਹਾਰ) 
-ਗਉ ੪, ਵਾਰ ੧੧:੪ (320) 
“ਰਮ ਰਾਮ ਰਾਮ ਮਾਲ।  (ਸਿਮਰਨੀ) 
- ਮਲਾ ੫, ੨੩, ੨:੩ (1272) 
(4) ਮਾਲ, ਖੂਹ ਦੀ ਮਾਲੂ 
“ਕਰ ਹਰਿਹਟ ਮਾਲ ਟਿੰਡ ਪਰੋਵਹੁ ਤਿਸੁ ਭੀਤਰਿ ਮਨੁ ਜੋਵਹੁ। ” 
-ਬਸੰ ੧ ੯, ੨:੧ (1171) 
(5) ਇਕ ਰਾਗ ਰਾਗ ਮਾਲ ਕਉਸ, ਵੇਖੋ “ਮਾਲ ਕਉਸਕ ” 


-ਰਾਮ ੧:੧੮ (1429) 
ਧਨ, ਦੌਲਤ 


““ਰਾਜੰ ਰੰਗੰ ਰੂਪੰ ਮਾਲੰ ਜੋਬਨੁ ਤੇ ਜੂਆਰੀ। ” 
-ਮਾਰੂ ੧, ਅਸ ੧੧, ੪:੧ (1015) 


ਭੈਰਵੀ ਠਾਠ ਦਾ ਇਕ ਰਾਗ 
“ਦੁਤੀਆ ਮਾਲਕਉਸਕ ਆਲਾਪਹਿ। ” 
-ਰਾਗ ੧:੩੩ (1429) 
ਮਾਲਕ, ਸੁਆਮੀ 
“ਅਪਨਾ ਸਿਮਰਨੁ ਦੇ ਪੁਤਿਪਾਲਿਆਓਹੁ ਸਗਲ ਘਟਾ ਕਾ ਮਾਲਕਾ । ”” 
-ਮਾਰੂ ੫, ਸੋਲਾ ੧੩, ੨:੩ (1084) 
(ਅ. ਮਾਲਿਕ) ਮਾਲਕ, ਸੁਆਮੀ 
“ਦਿਲਾ ਕਾ ਮਾਲਕੁ ਕਰੇ ਹਾਕੁ । ” 
-ਰਾਮ ੫. ੪੫, ੩:੩ (897) 





3498 


“ਕਪੜ ਭੋਗ ਸੁਗੰਧ ਤਨਿ ਮਰਦਨ ਮਾਲਣਾ। ”” 
-ਆਸਾ ੫, ੧੧੦, ੩੧ (398) 
ਮਾਲਾ (ਹਾਰ) ਬਣਾਉਣ ਵਾਲੀ, ਮਾਲਿਨੀ, ਮਾਲਣਾਂ 
“ਭਾਰ ਅਠਾਰਹ ਮਾਲਣਿ ਤੇਰੀ। ” 
-ਮਾਰੂ ੧, ਸੋਲਾ ੧੩, ੬:੧ (1033) 
ਹੋਰ ਰੂਪ: 
ਮਾਲਣੀ 


ਨ ਭਾਗ ਬਨਾਸਪਤੀ ਮਾਲਣੀ ਛਿਨਵੈ ਕਰੋੜੀ ਮੇਘ ਮਾਲਾਪਾਣੀ ਹਾਰੀਆ। ”? 
-ਮਲਾ ਨਾਮ, ੧, ੪੨ (1292) 


“ਕਾਹੂ ਬਿਹਾਵੈ ਸੋ ਪਿੜੁ ਮਾਲਤ। ” 


-ਰਾਮ ੫, ਅਸ ੩, ੫:੨ (914) 


-ਆਸਾ ਕਬ, ੧੪, ੧":੧ (479) 


“ਕਾਨੀ ਕੁੰਡਲ ਗਲਿ ਮੋਤੀਅਨ ਕੀ ਮਾਲਾ। ” 
-ਗਉ ੧, ੧੦, ੨:੧ (225) 
(2) ਸਿਮਰਨੀ 
“ਹਰਿ ਹਰਿ ਅਖਰ ਦੁਇ ਇਹ ਮਾਲਾ। ” 
-ਆਸਾ ੫, 2੭੦, ੧:੧ (388) 
(3) ਮਾਲ 
“ਜੀਉ ਪਿੰਡੁ ਸਭੁ ਤੁਮਰਾ ਮਾਲਾ। ” 
-ਸੂਹੀ ੫, ੩੮, ੧:੨ (744) 
(4) ਸਿਲਸਿਲਾ 
“ਫਿਰਤੀ ਮਾਲਾ ਬਹੁ ਬਿਧਿ ਭਾਇ। ”” 
-ਰਾਮ ੫, ੧੨, ੩੩ (886) 
(5) ਮਾਲ 
“ਜੈਸੇ ਹਰਹਟ ਕੀ ਮਾਲਾ ਟਿੰਡ ਲਗਤ ਹੈ ਇਕ ਸਖਨੀ ਹੋਰ ਫੇਰ ਭਰੀਅਤ ਹੈ । ” 
-ਪ੍ਰਭਾ ੧, ੮, ੨੧ (1329) 


“ਜੋਰੁ ਨ ਰਾਜਿ ਮਾਲਿ ਮਨਿ ਸੋਰੁ।”? 
-ਜਪੁ ੧, ੩੩:੪ (7) 
-੨-- ਮਾਲਣ, ਵੇਖੋ “ਮਾਲਣਿ” 
“ਮਾਲਿਨਿ ਭੂਲੀ ਜਗੁ ਭੁਲਾਨਾ ਹਮ ਭੁਲਾਨੇ ਨਾਹਿ। ” 





3499 


-ਆਸਾ ਕਬ, ੧੪, ੫੧ (479) 
ਹੋਰ ਰੂਪ: 
ਮਾਲਿਨੀ - 
“ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ। ”? 
-ਆਸਾ ਕਬ, ੧੪, ੧:੧ (479) 
(1) ਬਾਗ ਬਾਗ, ਫੁਲ ਲਾਉਣ ਵਾਲਾ 
“ਇਹੁ ਜਗੁ ਵਾੜੀ ਮੇਰਾ ਪ੍ਰਭੁ ਮਾਲੀ। ” 
-ਮਾਝ ੩, ਅਸ ੧੫. ੫:੧ (118) 
(2) ਭਾਵ ਪ੍ਰਭੂ 
“ਅੰਮ੍ਰਿਤੁ ਸਿੰਚਹੁ ਭਰਹੁ ਕਿਆਰੇ ਤਉ ਮਾਲੀ ਕੇ ਹੋਵਹੁ । 
-ਬਸੰ ੧, ੯, ੨੨ (1171) 


““ ਨ ਭੀਜੈ ਰੂਪੱਤੈ ਮਾਲ ਰੰਗਿ। ” 
-ਸਾਰ ੪, ਵਾਰ ੧ਸ, ੧, ੨੪ (1237) 


“ਧੁਖਾਂ ਜਿਉ ਮਾਂਲੀਹ ਕਾਰਣਿ ਤਿੰਨਾਂ ਮਾ ਪਿਰੀ। ? 
-ਸਲੋ ਫਰ, ੮੭੨ (1382) 
(1) ਸਾਜ਼ ਸਾਮਾਨ 
“ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ । ” 
-ਜਪੁ ੧, ੨੩੩ (5) 
(2) ਧਨ 
“ਮਾਲੂ ਖਜਾਨਾ ਥੇਹੁ ਘਰੁ ਹਰਿ ਕੇ ਚਰਣ ਨਿਧਾਨ। ” 
-ਗਉ ੫, ੧੭੨", ੪:੧ (218) 


(ਅ. ਮਅਲੂਮ) - ਗਿਆਨ ਵਿਚ ਆਇਆ ਹੋਇਆ, ਜਾਣਿਆ ਹੋਇਆ 
“ਤੈ ਮੈ ਕੀਆ ਸੁ ਮਾਲੂਮੁ ਹੋਈ। ” 
-ਪੁਭਾ ਨਾਮ, ੪, ੧੨ (1351) 


“ਲੰਬੇ ਮਾਲੈ ਘੁਲਿ ਮਿਲਿ ਮਿਚਲਿ ਊੱਘੇ ਸਉੜਿ ਪਲੰਘੁ। ” 
-ਮਲਾ ੧, ਵਾਰ ੨੩ਸ, ੧, ੧:੨ (1288) 


ਸਮਾਉਦਾ 
“ਚੂਹਾ ਖਡ ਨ ਮਾਵਈ ਤਿਕਲਿ ਬੰਨੈ ਛਜ। ” 
-ਮਲਾ ੧, ਵਾਰ ੧੯ਸ, ੧, ੧੨ (1286) 


(1) ਮਸਤ ਨਸ਼ੇ ਵਿਚ 
“ਦ੍ਰਿਸਟਿ ਨ ਆਵਹਿ ਅੰਧ ਅਗਿਆਨੀ ਸੋਇ ਰਹਿਓ ਮਦ ਮਾਵਤ ਹੇ । ” 
-ਬਿਲਾ ੫, ੮੮, ੩:੨ (822) 





3500 


(2) ਮਿਓਣਾ, ਸਮਾਉਣਾ 
“ਏਤਾ ਗਬੁ ਅਕਾਸਿ ਨ ਮਾਵਤ ਬਿਸਟਾ ਅਸੂ ਕ੍ਰਿਮਿ ਉਦਰੁ ਭਰਿਓ ਹੈ। ” 
-ਸਮੁ ੫, ੮":੨ (1388) 


ਮਿਉਣਾ, ਸਮਾਉਣਾ 
“ਜੋ ਅਸਮਾਨਿ ਨ ਮਾਵਨੀ ਤਿਨ ਨਕਿ ਨਥਾ ਪਾਇ। ” 


-ਸੋਰ ੧, ੧, ੩੨ (595) 
ਸਮਾਉੱਦਾ 
“ਏਵਡੁ ਵਧਾ ਮਾਵਾ ਨਾਹੀ ਸਭਸੈ ਨਥਿ ਚਲਾਈ। ”” 
-ਮਾਝ ੧, ਵਾਰ ੧੯ਸ, ੧, ੧:੪ (147) 
ਮਾਵਾਸੀ ---- ਆਕੀ, ਖੁਦਮੁਖਤਿਆਰ 
“ਕੋਧੁ ਪਰਧਾਨੁ ਮਹਾ ਬਡ ਦੁੰਦਰ ਤਹ ਮਨੁ ਮਾਵਾਸੀ ਰਾਜਾ। ? 
-ਭੈਰ ਕਬ, ੧੭, ੨੧੨ (1161) 


“ਹੋਇ ਸਤਾਣਾ ਘੁਰੈ ਨ ਮਾਂਵੈ ਸਾਹਿ ਗਇਐ ਪਛੁਤਾਵੈ । ” 
-ਮਲਾ ੧, ਵਾਰ ੧੯ਸ, ੧, ੨:੮ (1286) 
-੨੮ ਮਾੜੀ, ਮੰਦਰ 
“ਪਿਰੁ ਉਚੜੀਐ ਮਾੜੜੀਐ ਤਿਹੁ ਲੋਆ ਸਿਰਤਾਜਾ ਰਾਮ। ”? 
-ਸੂਹੀ ੧, ਛੱਤ ੩, ੪:੧ (765) 


“ਸੋਇਨ ਲੰਕਾ ਸੋਇਨ ਮਾੜੀ ਸੰਧੈ ਕਿਸੈ ਨ ਕੇਰੀ। ? 
-ਗਉ ੧, ੧੩, ੫:੩ (155) 
ਹੋਰ ਰੂਪ: 
ਮਾੜੀਆਂ - 
“ਕੋਠੇ ਮੰਡਪ ਮਾੜੀਆ ਲਾਇ ਬੈਠਾ ਕਰਿ ਪਾਸਾਰਿਆ। ? (ਉੱਚੇ ਘਰ) 
-ਆਸਾ ੧, ਵਾਰ ੧੭:੨ (472) 
ਮਿਆਨੇ ---- ਅੰਦਰ, ਭੀਤਰ 
“ਹਕੁ ਸਚੁ ਖਾਲਕੁ ਖਲਕ ਮਿਆਨੇ ਸਿਆਮ ਮੂਰਤਿ ਨਾਹਿ। ” 
-ਤਿਲੰ ਕਬ, ੧, ੨:੨ (727) 
ਹੋਰ ਰੂਪ: 
“ਆਪੇ ਨੇੜੈ ਦੂਰਿ ਆਪੇ ਹੀ ਆਪੇ ਮੰਝਿ ਮਿਆਨ੍ੋ। ” (ਵਿਚ ਵਿਚਾਲੇ) 
-ਸਿਰੀ ੧, ੩੧, ੪:੧ (25) 
ਮਿਆਲਾ ---- (ਅ. ਮੁਆਲ) ਵੱਟ, ਡੌਲ 
“ਖੇਤਿ ਮਿਆਲਾ ਉਚੀਆ ਘਰੁ ਉਚਾ ਨਿਰਣਉ। ”” 
-ਗੂਜ ੩, ਵਾਰ ੨੧ਸ, ੩, ੧:੧ (517) 





3501 


“ਮਿਸਟ ਬਚਨ ਬੇਨਤੀ ਕਰਉ ਦੀਨ ਕੀ ਨਿਆਈ। ” 
-ਸੂਹੀ ੫, ੪੨, ੨੧ (745) 
ਹੋਰ ਰੂਪ: 
ਮਿਸਟੰ - 
“ਨਚ ਰਾਜ ਸੁਖ ਮਿਸਟੰ ਨਚ ਭੋਗ ਰਸ ਮਿਸਟੰ ਨਚ ਮਿਸਟੰ ਸੁਖ ਮਾਇਆ। ” 
(ਮਿੱਠਾ) 
-ਜੈਤ ੫, ਵਾਰ ੧੧ਸ, ੫, ੧:੧ (708) 
ਮਿਸਟਾਏ - 
“ਅਨਿਕ ਪ੍ਰਕਾਰ ਭੋਜਨ ਬਹੁ ਕੀਏ ਬਹੁਬਿੰਜਨ ਮਿਸਟਾਏ। ? (ਮਿੱਠੇ) 
-ਮਲਾ ੫, ੧, ੨੨੧ (1266) 
(ਸੰ.) ਆਦਰਯੋਗ, ਬ੍ਰਾਹਮਣ ਦੀ ਉਪਾਧੀ, ਬ੍ਰਾਹਮਣ 
“ਇਕਿ ਪਾਧੇ ਪੰਡਿਤ ਮਿਸਰ ਕਹਾਵਹਿ। ”” 
-ਰਾਮ ੧, ਅਸ ੪, ੭੧ (904) 
ਵਰਗੀ, ਬਰਾਬਰੀ 
“ਮਿਸਲ ਫਕੀਰਾਂ ਗਾਖੜੀ ਸੁ ਪਾਈਐ ਪੂਰ ਕਰੰਮਿ। ” 
-ਸਲੋ ਫਰ, ੧੧੧:੨ (1384) 
(“ਨਿਰਣੈ ` ਅਰਥ “ਮਰਯਾਦਾ” ਕਰਦਾ ਹੈ) 
ਮਿਸਿਮਿਲਿ -- ਮਾਰ ਦੇਹ 
“'ਮਿਸਿਮਿਲਿ ਤਾਮਸੁ ਭਰਮੁ ਕਦੂਰੀ। ” 
-ਭੈਰ ਕਬ, ੪, ੨੧੧ (1158) 


“ਰਸੁ ਮਿਸੁ ਮੇਧੁ ਅੰਮ੍ਰਿਤੁ ਬਿਖੁ ਚਾਖੀ ਤਉ ਪੰਚ ਪ੍ਰਗਟ ਸੰਤਾਪੈ। ” 
-ਸਿਰੀ ਬੇਣੀ, ੧, ੨੨ (93) 


“ਨਾਮੁ ਨਾਵਣੁ ਨਾਮੁ ਰਸ ਖਾਣੁ ਅਰੁ ਭੋਜਨੁ ਨਾਮ ਰਸੁ ਸਦਾ ਚਾਯ ਮੁਖਿ ਮਿਸੂ 


-ਸਵ ੩, ੮੧ (1393) 


-ਸਿਰੀ ੫, ਅਸ ੨੯, ੧੧ (73) 


“ਪੰਜਿ ਕਿਰਸਾਣ ਮੁਜੇਰੇ ਮਿਹਡਿਆ । ” (ਮੇਰੇ) 
-ਸਿਰੀ ੫, ਅਸ ੨੯, ੫:੨ (73) 
ਮਿਹਡੀ - 





3502 


“ਗੁਰਿ ਕਟੀ ਮਿਹਡੀ ਜੇਵੜੀ। (ਮੇਰੀ) 
-ਸਿਰੀ ੫, ੨੯, ੨੧੨ (74) 
ਪਰਾਹੁਣੇਨੇ, ਮਹਿਮਾਨ ਨੇ 
“ਆਗੈ ਸਰਪਰ ਜਾਣਾ ਜਿਉ ਮਿਹਮਾਣਾ ਕਾਹੇ ਗਾਰਬੁ ਕੀਜੈ। ”” 
-ਵਡ ੧, ਅਲਾ ੧, ੨:੩ (579) 
ਖਾਤਰਦਾਰੀ 
“ਤੋਸਾ ਦਿਚੈ ਸਚੁ ਨਾਮੁ ਨਾਨਕ ਮਿਹਮਾਣੀ। ”” 
-ਗਉ ੫. ਵਾਰ ੪:੫ (319) 


-ਮਾਝ ੧, ਵਾਰ ੨੨ਸ, ੨, ੨:੩ (148) 


-ਆਸਾ ੧, ੪, ੪੧੩ (350) 


“ਮਿਹਰ ਕਰੇ ਜਿਸੁ ਮਿਹਰਵਾਨੁ ਤਾਂ ਕਾਰਜੁ ਆਵੈ ਰਾਸਿ। ? 
-ਸਿਰੀ ੫, ੭੭, ੩:੩ (44) 
ਕ੍ਰਿਪਾਲੂ, ਦਇਆਵਾਨ 
“ਗੁਰਿ ਪੂਰੈ ਮਿਹਰਵਾਨਿ ਭਰਮੁ ਭਉ ਮਾਰਿਆ। ” 
-ਬਿਲਾ ੪, ਵਾਰ ੧੧:੨ (854) 


ਹੋਰ ਰੂਪ: 
ਮਿਹਰਵਾਨੁ - 
“ਮਿਹਰ ਕਰੇ ਜਿਸੁ ਮਿਹਰਵਾਨੁ ਤਾਂ ਕਾਰਜੁ ਆਵੈ ਰਾਸਿ। ” 
-ਸਿਰੀ ੫, ੭੭, ੩:੩ (44) 


(ਮਰਹਮਤ) ਕ੍ਰਿਪਾ, ਦਇਆ 
“ਤੂ ਕਰਿ ਮਿਹਰਾਮਤਿ ਸਾਈ। ”” 

-ਪ੍ਭੂ ਕਬ, ੨, ੧":੨ (1349) 
ਇਸਤਰੀ 
“ਦਿਹਰੀ ਬੈਠੀ ਮਿਹਰੀ ਰੋਵੈ ਦੁਆਰੈ ਲਉ ਸੰਗਿ ਮਾਇ। ”” 

-ਕੇਦਾ ਕਬ, ੬, ੧:੧ (1124) 
ਸਮਾਨ, ਤੁਲ, ਬਰਾਬਰ, ਵਾਕਰ, ਨਿਆਈ 
“ਮਨੁ ਮੈ ਮਤੁ ਮੈਗਲ ਮਿਕਦਾਰਾ। ”? 

-ਗਉ ੩, ੨੫, ੨:੩ (159) 

ਇਕ ਕਰ ਲਿਆ, ਮਿਲਾਇਆ 
“ਜੋਤਿ ਸਮਾਣੀ ਜੋਤਿ ਮਾਹਿ ਆਪੁ ਆਧੈ ਸੇਤੀ ਮਿਕਿਓਨੁ । ” 





3503 


-ਰਾਮ ਬਸ, ਵਾਰ ੪:੭ (967) 
---- ਅਭੇਦ 


“ਲੰਬੇ ਮਾਲੈ ਘੁਲਿ ਮਿਲਿ ਮਿਚਲਿ ਊੱਘੇ ਸਉੜਿ ਪਲੰਘੁ। ” 
-ਮਲਾ ੧, ਵਾਰ ੨੩ਸ, ੧, ੧:੨ (1288) 


“ਦਸ ਬੈਰਾਗਨਿ ਮੋਹਿ ਬਸਿ ਕੀਨੀ ਪੰਚਹੁ ਕਾ ਮਿਟ ਨਾਵਉ। ”” 
-ਧਨਾ ਨਾਮ, ੨, ੧:੧ (693) 

ਮਿਟਦਾ, ਖਤਮ ਹੁੰਦਾ, ਦੂਰ ਹੁੰਦਾ 
“ਲੇਖੁ ਨ ਮਿਟਈ ਪੁਰਬਿ ਕਮਾਇਆ ਕਿਆ ਜਾਣਾ ਕਿਆ ਹੋਸੀ। ? 

-ਧਨਾ ੧, ਛੰਤ ੩, ੧:੩ (689) 
ਹੋਰ ਰੂਪ: 
ਮਿਟਈਆ - 
“ਜਿਸੁ ਸਤਿ ਗੁਰੁ ਭੇਟੇ ਸੁ ਕੰਚਨੁ ਹੋਵੈ ਜੋ ਧੁਰਿ ਲਿਖਿਆ ਸੁ ਮਿਟੈ ਨ ਮਿਟਈਆ। ”? 
(ਮਿਟਾਇਆਂ) 

-ਬਿਲਾ ੪, ਅਸ ੨, ੩:੨ (834) 


“ਧੰਧਾ ਕਰਤ ਸਗਲੀ ਪਤਿ ਖੋਵਸਿ ਭਰਮੁ ਨ ਮਿਟਸਿ ਗਵਾਰਾ। ”” 
-ਭੈਰ ੧, ੭, ੩੧ (1127) 


ਮਿਟ ਜਾਏ, ਦੂਰ ਹੋ ਜਾਏ, ਮੁਕ ਜਾਏ/ਗਏ 
“ਮਿਟਹਿ ਕਲੇਸ ਸੁਖੀ ਹੋਇ ਰਹੀਐ । ” 


-ਗਉ ੫, ੯੩, ੧:੩ (183) 
ਹੋਰ ਰੂਪ: 
ਮਿਟਹੀ - 
““ਨੀਕੇ ਗੁਣ ਗਾਉ ਮਿਟਹੀ ਰੋਗ। ” (ਦੂਰ ਹੋਣਗੇ) 

-ਟੋਡੀ ੫, ੮, ੧":੧ (713) 


-ਗਉ ੫. ਬਾਅ ੪੭:੪ (260) 


ਮਿਟੰਤ - 
“ਕਲਿ ਕਲੇਸ ਮਿਟੰਤ ਸਿਮਰਣਿ ਕਾਟਿ ਜਮਦੂਤ ਫਾਸ। ”” (ਮਿਟ ਜਾਂਦੇ ਹਨ) 
-ਗੂਜ ੫, ੩੧, ੧“:੨ (502) 
“ਜਲੁ ਪੀਵਤ ਜਿਉ ਤਿਖਾ ਮਿਟੰਤ। ” (ਦੂਰ ਹੁੰਦੀ ਭਾਵ ਤ੍ਰਿਪਤ ਹੁੰਦੀ) 
-ਰਾਮ ੫. ਅਸ ੪, ੨੧ (914) 


ਮਿਟੰਤਿ - 





3504 


“ਮਿਟੰਤਿ ਤਤ੍ਰਾ ਗਤ ਭਰਮ ਮੋਹੰ। ? 
-ਸਸ ੫, ੮:੨ (1354) 
ਮਿਟੰਤੁ - 
“ਜਹ ਗਿਆਨ ਪ੍ਰਗਾਸੁ ਅਗਿਆਨੁ ਮਿਟੰਤੁ।? (ਦੂਰ ਹੁੰਦਾ ਹੈ) 
-ਸੂਹੀ ੩, ਵਾਰ ੧੭ਸ, ੧, ੧:੪ (791) 
ਮਿਟਨਾਈ --- ਮਿਟ ਜਾਂਦੇ ਹਨ 
“ਪਰਪਚ ਧ੍ਰੋਹ ਮੋਹ ਮਿਟਨਾਈ। ” 
-ਗਉ ੫. ਬਾਅ ੩੭੫ (258) 
ਮਿਟਵਾਇਆ - ਖਤਮ ਕਰ ਲਿਆ 
“ਜੀਵਨ ਮਰਨ ਦੋਊ ਮਿਟਵਾਇਆ। ” 


-ਗੋਡ ਕਬ, ੫, ੪:੨ (871) 


-ਮਾਰੂ ੫, ਸੋਲਾ ੯, ੧੦:੨ (1080) 


-ਗੋਡ ਕਬ, ੮, ੫:੩ (872) 


-ਭੈਰ ਨਾਮ, ੮, ੧":੨ (1165) 


“ਜਨਮ ਮਰਣ ਕੀ ਤਾਸ ਮਿਟਾਇ। ” 

-ਗਉ ੫, ੧੨੦, ੩:੨ (190) 
“ਰੋਗ ਮਿਟਾਇ ਜੀਵਾਲਿਅਨੁ ਜਾ ਕਾ ਵਡ ਪਰਤਾਪੁ। ” (ਦੂਰ ਕਰਕੇ) 

-ਬਿਲਾ ੫, ੮੦, ੧੨ (820) 


ਹੋਰ ਰੂਪ: 

ਮਿਟਾਇਓ - 

“ਭਇਓ ਕਿਰਪਾਲੁ ਸਰਬ ਕੋ ਠਾਕੁਰੁ ਸਗਰੋ ਦੂਖੁ ਮਿਟਾਇਓ। ” (ਦੂਰ ਕੀਤਾ) 
-ਸੋਰ ੫, ੬੧, ੪:੧ (624) 


ਮਿਟਾਇਆ - 
“ਜਿਨਿ ਜਮ ਕਾ ਪੰਥ ਮਿਟਾਇਆ। ” (ਦੂਰ ਕੀਤਾ, ਭਾਵ ਜਨਮ ਮਰਨ ਤੋ ਬਚਾ 
ਲਿਆ) 


“ਤਾ ਸਹਸਾ ਸਗਲ ਮਿਟਾਇਆ। ” (ਦੂਰ ਕੀਤਾ) 


-ਸੋਰ ੫, ੫੮, ੨੨ (625) 


-ਸੋਰ ੫, ੬੬, ੧:੪ (626) 
ਮਿਟਾਇਣ - 





3505 


“ਨਾਨਕ ਜਿਸੁ ਮਨਿ ਵਸੈ ਤਿਸੁ ਕੇ ਸਭਿ ਦੂਖ ਮਿਟਾਇਣ। ” (ਮਿਟਾ ਦੇਵੇ, ਦੂਰ ਕਰ 
ਦੇਣੇ) 
-ਰਾਮ ੫, ਵਾਰ ੧੧ਸ, ੫, ੧:੪ (962) 
ਮਿਟਾਈ - 
“ਹਰਿ ਨਾਮੁ ਧਿਆਇਆ ਦੂਖੁ ਸਗਲ ਮਿਟਾਈ। ” (ਦੂਰ ਕੀਤਾ) 
-ਗਉ ੩, ਅਸ ੮, ੬:੨ (233) 
ਮਿਟਾਈਆਂ - 
“ਸਿਵਿ ਸਕਤਿ ਮਿਟਾਈਆ ਚੂਕਾ ਅੰਧਿਆਰਾ। ” (ਦੂਰ ਕੀਤਾ) 
-ਗਉ ੩, ੩੮, ੧:੩ (163) 
ਮਿਟਾਈਐ - 


“ਅਰਪਿ ਮਨੁ ਤਨੁ ਪ੍ਰਭੂ ਆਗੈ ਆਪੁ ਸਗਲ ਮਿਟਾਈਐ। ”” (ਖਤਮ ਕਰੀਏ) 

- ਜੈਤ ੫, ਛੰਤ ੨, ੨੭੫ (704) 
ਮਿਟਾਏ - 
“ਜਿਨਿ ਸਗਲੇ ਰੋਗ ਮਿਟਾਏ। ” (ਦੂਰ ਕੀਤੇ) 


ਮਿਟਾਹਿਓ - 
“ਜਨਮ ਜਨਮ ਕੇ ਮਹਾ ਪਰਾਛਤ ਦਰਸਨੁ ਭੇਟਿ ਮਿਟਾਹਿਓ। ” (ਦੂਰ ਕੀਤੇ) 
-ਕਾਨ ੫, ੨੬, ੧:੧ (1303) 


-ਸੋਰ ੫, ੮੮, ੨:੪ (630) 


ਦੂਰ ਕਰਨਾ 
“ਮਨ ਅਪੁਨੇ ਤੇ ਬੁਰਾ ਮਿਟਾਨਾ। ” (ਭਾਵ ਛਡ ਦੇਣਾ) 
-ਗਉ ੫. ਸੁਖ ੩, ੬:੭ (266) 
ਹੋਰ ਰੂਪ: 
ਮਿਟਾਨੇ - 
ਲੇ ਸਭਿ ਕਲਿ ਕਲੇਸ। ” (ਦੂਰ ਕੀਤੇ) 
-ਰਾਮ ੫. ੪੯, ੪:੧ (898) 
ਦੂਰ ਕਰਾਂ, ਖਤਮ ਕਰਾਂ 
“ਕਲਿ ਕਲੇਸ ਤਨ ਮਾਹਿ ਮਿਟਾਵਉ। ” 
-ਗਉ ੫. ਸੁਖ ੧, ੧:੨ (262) 
ਦੂਰ ਕਰੇ, ਖਤਮ ਕਰੇ 
“ਤਿਸ ਕੈ ਦਰਸਿ ਸਭ ਪਾਪ ਮਿਟਾਵਹਿ। ” 
- ਗਉ ੫. ਸੁਖ ੧੭, ੮:੬ (286) 


ਹੋਰ ਰੂਪ: 
ਮਿਟਾਵਹੁ - 
“ਗੁਰ ਕੈ ਬਚਨਿ ਮਿਟਾਵਹੁ ਆਪੁ। ” (ਦੂਰ ਕਰੋ, ਖਤਮ ਕਰੋਂ) 
-ਗਉ ੫. ੭੩, ੪:੩ (177) 


ਦੂਰ/ਖਤਮ ਕਰਦਾ ਹਾਂ 
“ਹਰਿ ਨਿਰਮਲੁ ਗੁਰ ਸਬਦਿ ਸਲਾਹੀ ਸਬਦੋ ਸੁਣਿ ਤਿਸਾ ਮਿਟਾਵਣਿਆ। ”? 





3506 


-ਮਾਝ ੩, ਅਸ ੨੦, ੧੯੧੨ (121) 


ਮਿਟਾਵਨਾ --- ਦੂਰ ਕਰਨਾ, ਖਤਮ ਕਰਨਾ 
“ਸੰਤ ਕ੍ਰਿਪਾ ਤੇ ਹਿਰਦੇ ਵਾਸੈ ਦੂਜਾ ਭਾਉ ਮਿਟਾਵਨਾ। ” 
-ਮਾਰੂ ੫ ੫, ੨੧ (1018) 


“ਪਤਿ ਸੇਤੀ ਜਾਂਵੈ ਸਹਜਿ ਸਮਾਵੈ ਸਗਲੇ ਦੂਖ ਮਿਟਾਵੈ । ” 
-ਸਿਰੀ ੪, ਪਹ ੨, ੫:੫ (76) 
“ਤਿਸੁ ਕਉਣੁ ਮਿਟਾਵੈ ਜਿ ਪ੍ਰਭਿ ਪਹਿਰਾਇਆ। ” (ਖਤਮ ਕਰੇ) 
-ਮਾਰੂ ੫, ਸੋਲਾ ੨, ੧੩:੨ (1073) 


ਮੁਕ ਗਿਆ, ਦੂਰ ਹੋ ਗਿਆ 
“ਲਿਖਿਆ ਲੇਖੁ ਤਿਨਿ ਪੁਰਖਿ ਬਿਧਾਂਤੈ ਦੁਖੁ ਸਹਸਾ ਮਿਟਿ ਗਇਆ। ?” 

-ਸਿਰੀ ੫, ੭੨, ੧":੨ (42) 
ਹੋਰ ਰੂਪ: 
ਮਿਟਿਓ - 
“ਨਾਮੁ ਜਪਤ ਸਭੁ ਮਿਟਿਓ ਅੰਦੇਸਾ। ” (ਦੂਰ ਹੋ ਗਿਆ, ਖਤਮ ਹੋ ਗਿਆ) 

-ਗਉ ੫, ੧੪੨, ੧":੨ (194) 

“ਭਇਓ ਅਨੁਗੂਹੁ ਮਿਟਿਓ ਮੋਰਚਾ ਅਮੋਲ ਪਦਾਰਥੁ ਲਾਧਿਓ। ” 

- ਦੇਵ ੫, ੧੩, ੨:੧ (530) 
ਮਿਟਿਅਉ - 
“ਮਨਸਾ ਕਰਿ ਸਿਮਰੰਤ ਤੁਝੈ ਨਰ ਕਾਮੁ ਕ੍ਰੋਧੁ ਮਿਟਅਉ ਜੁ ਤਿਣੰ। (ਖਤਮ ਹੋ 
ਗਏ) 

-ਸਵ ੪, ਬਲ ੪੧੧ (1405) 
ਮਿਟਿਆ - 
“ਤਹ ਭਇਆ ਪਗਾਸੁ ਮਿਟਿਆ ਅੰਧਿਆਰਾ ਜਿਉ ਸੂਰਜ ਰੈਣਿ ਕਿਰਾਖੀ। ” (ਦੂਰ 
ਹੋਇਆ, ਮੁਕਿਆ) 

-ਸਿਰੀ ੪, ਵਾਰ ੧੨੪ (87) 
ਮਿਟਿਹੈ - 
“ਕਲਿ ਘੋਰ ਸਮੁਦ੍ਹ ਮੈ ਬੂਡਤ ਥੇ ਕਬਹੂ ਮਿਟਿ ਹੈ ਨਹੀ ਰੇ ਪਛੁਤਾਯਉ। ” (ਮੁਕਦਾ, 
ਦੂਰ ਹੁੰਦਾ) 
੍‌੍ -ਸਵ ੫, ਮਥ ੬:੨ (1409) 
ਮਿਟਿਯਉ - 
“ਬਾਚਾ ਕਰਿ ਸਿਮਰੰਤ ਤੁਝੈ ਤਿਨ ਦੁਖੁ ਦਰਿਦੂ ਮਿਟਿਯਉ ਜੁਖਿਣ । ” (ਦੂਰ ਹੁੰਦਾ 
ਹੈ) 

-ਸਵ ੪, ਬਲ ੪:੨ (1405) 


(1) ਦੂਰ ਹੋਈ 
““ਖ਼ੁਦੀ ਮਿਟੀ ਚੂਕਾ ਭੋਲਾਵਾ ਗੁਰਿ ਮਨ ਹੀ ਮਹਿ ਪ੍ਰਗਟਾਇਆ ਜੀਉ। ” 
-ਮਾਝ ੫, ੩੨, ੩੨ (104) 





3507 


(2) ਮ੍ਰਿਤਕਾ, ਮਿੱਟੀ 
“ਠੰਢੀ ਤਾਤੀ ਮਿਟੀ ਖਾਈ। ” (ਭਾਵ ਮਿਟੀ ਵਿਚ ਦਬਿਆ ਗਿਆ) 
-ਆਸਾ ੫. ੩੩, ੧":੧ (378) 
“ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍ਿਆਰ। ” 
-ਆਸਾ ੧, ਵਾਰ ੬ਸ, ੧, ੨੧ (466) 
“ਡਾਣੈ ਮਿਟੀ ਸਾਜਿ ਕੈ ਭਾਣੈ ਜੋਤਿ ਧਰੇਇ। ” (ਭਾਵ ਮਿਟੀ ਦਾ ਸਰੀਰ) 
-ਰਾਮ ੫, ਵਾਰ ੧੨ਸ, ੫, ੨੫ (963) 
(3) ਸਮਾਈ, ਰਲ ਗਈ 
“'ਖ਼ਸਮਿ ਮਿਟੀ ਫਿਰਿ ਭਾਨੀ। ”” 
-ਮਲਾ ੧, ਵਾਰ ੧੯ਸ, ੧, ੨੪ (1286) 


ਮਿਟੀਆ ---- ਮਿਟੀ, ਮ੍ਰਿਤਕਾ 
“ਇਕਿ ਮਿਟੀਆ ਮਹਿ ਮਿਟੀਆ ਖਾਹਿ। ? 
-ਮਾਝ ੧, ਵਾਰ ੧੪ਸ, ੧, ੨੧੩ (144) 


“ਚੀਤਿ ਚਿਤਵਉ ਮਿਟੁ ਅੰਧਾਰੇ ਜਿਉ ਆਸ ਚਕਵੀ ਦਿਨੁ ਚਰੈ। ” 
-ਬਿਲਾ ੫. ਛੰਤ ੩, ੪:੫ (847) 


-ਗਉ ੫, ੯੧, ੨:੩ (183) 


“ਪਉ ਸੰਤ ਸਰਣੀ ਲਾਗੁ ਚਰਣੀ ਮਿਟੈ ਦੂਖੁ ਅੰਧਾਰੁ । ” (ਦੂਰ ਹੋਵੇ) 
-ਸਿਰੀ ੫, ੯੫, ੨੨ (51) 


“ਸੀਗਾਰ ਮਿਠ ਰਸ ਭੋਗ ਭੋਜਨ ਸਭੁ ਝੂਠੁ ਕਿਤੈ ਨ ਲੇਖਏ। ” 
-ਗਉ ੧, ਛੰਤ ੧, ੧:੪ (282) 


““ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ । 
-ਆਸਾ ੧, ਵਾਰ ੧੪ਸ, ੧, ੧੪ (470) 


-< ਮਿਠਾ ਬੋਲਣ ਵਾਲਾ 
“ਮਿਠਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ। ? 
-ਸੂਹੀ ੫, ਛੰਤ ੧੧, ੧:੧ (784) 


-ਸਿਰੀ ੫, ਅਸ ੨੯, ੧੨ (73) 





3508 


ਮਿਠੜੇ - 
“ਆਪੁ ਤਿਆਗਿ ਸਰਣੀ ਪਵਾ ਮੁਖਿ ਬੋਲੀ ਮਿਠੜੇ ਵੈਣ। ” (ਮਿਠੇ) 
-ਮਾਝ ੫, ਦਿਨ ੧:੨ (136) 


-ਸਿਰੀ ੧, ੧੦, ੨੨ (17) 
“ਮਿਠਾ ਬੋਲਹਿ ਨਿਵਿ ਚਲਹਿ ਸੇਜੈ ਰਵੈ ਭਤਾਰੁ । ” 
- ਸਿਰੀ ੩, ੪੬, ੨੨ (31) 
“ਮਨ ਤਨਿ ਮਿਠਾ ਤਿਸੁ ਲਗੈ ਜਿਸ ਮਸਤਕਿ ਨਾਨਕ ਲੇਖ । ” 
- ਸਿਰੀ ੫, ੮੯, ੪:੩ (49) 
(2) ਮਿਸ਼ਟ, ਕਉੜੇ ਤੋ ਉਲਟ 
“ਗੁੜੁ ਮਿਠਾ ਮਾਇਆ ਪਸਰਿਆ ਮਨਮੁਖੁ ਲਗਿ ਮਾਖੀ ਪਚੈ ਪਚਾਇ। ” 
-ਸਿਰੀ ੪, ੭੦, ੧:੩ (41) 
“ਮਿਠਾ ਕਰਕੈ ਖਾਇਆ ਕਉੜਾ ਉਪਜਿਆ ਸਾਦੁ । ” 
-ਸਿਰੀ ੫, ੯੧, ੧:੧ (50) 
(3) ਭਾਵ ਗੰਨਾ, ਕਮਾਦ 
“ਵੇਖੁ ਜਿ ਮਿਠਾ ਕਟਿਆ ਕਟਿ ਕੁਟਿ ਬਧਾ ਪਾਇ। ” 
-ਮਾਝ ੧, ਵਾਰ ੧੧ਸ, ੧, ੨:੧ (143) 
(4) ਭਾਵ ਚੰਗਾ 
“ਅੰਮ੍ਰਿਤ ਬਾਣੀ ਉਚਰਾ ਗੁਰਿ ਜਸੁ ਮਿਠਾ ਲਾਗੈ ਤੇਰਾ ਭਾਣਾ ਰਾਮ। ?” 
-ਬਿਹਾ ੫, ਛੰਤ ੩, ੧:੨ (543) 


“ਖੁਭੜੀ ਕੁਥਾਇ ਮਿਠੀ ਗਲਣਿ ਕੁਮੰਤੀਆ। ”? 
-ਸਲੋ ੫, ੧੧:੧ (1425) 


ਮਿਠੀਆਂ ---- ਸਵਾਦਿਸ਼ਟ, ਚੰਗੇ ਮਿਠੇ ਸੁਆਦ (ਰਸ) ਵਾਲੀਆਂ 
“ਸਭੇ ਵਸਤੂ ਮਿਠੀਆਂ ਰਬ ਨ ਪੁਜਨਿ ਤੁਧੁ। ” 
-ਸਲੋ ਫਰ, ੨੭੨ (1379) 


-ਸਿਰੀ ੧, ੭, ੧:੧ (16) 
(2) ਮੱਧੁਰ, ਚੰਗੇ ਲਗਨ ਵਾਲੇ, ਸੁਖਦਾਇਕ 
“ਗੰਢੁ ਪਰੀਤੀ ਮਿਠੇ ਬੋਲ । ”” 
-ਮਾਝ ੧, ਵਾਰ ੧੨ਸ, ੧, ੨:੮ (143) 
“ਇਕਿ ਤਤੇ ਇਕਿ ਬੋਲਨਿ ਮਿਠੇ । ”” 
-ਮਾਰੂ ੫, ਅਸ ੮, ੧੨ (1019) 


“ਮਿਠੈ ਮੁਖ ਮੁਆ ਕਿਉ ਲਏ ਉਡਾਰੀ। ” 





3509 


-ਆਸਾ ੫, ਛੰਤ ੧੧, ੩:੧ (460) 
“ਖੰ) ਮਿਠੈ ਮਰਣਾ। ” 
-ਮਲਾ ੧, ਵਾਰ ੧੯ਸ, ੧, ੨੧੧੫ (1286) 
ਮਿਠੇ ਪੱਤਰਾਂ ਵਾਲੇ ਭਾਵ ਮੰਨੇ 
“ਨਾਨਕ ਮਿਠੈ-ਪਤਰਿਐ ਵੇਖਹੁ ਲੋਕਾ ਆਇ। ”” 
-ਮਾਝ ੧, ਵਾਰ ੧੧ਸ, ੧, ੨੫ (143) 
ਮਿਣਤੀ ਕੀਤੀ, ਮਾਪਿਆ 
“ਜਾ ਹੋਆ ਹੁਕਮੁ ਕਿਰਸਾਣ ਦਾ ਤਾ ਲੁਣਿ ਮਿਣਿਆ ਖੇਤਾਰੁ । ? 
-ਸਿਰੀ ੫, ੭੪, ੨੩ (43) 
ਮਿੱਤਰ 
“ਸੁਣਿ ਸੁਣਿ ਸਾਜਨ ਮਨ ਮਿਤ ਪਿਆਰੇ ਜੀਉ। ” 
-ਗਉ ੫. ੧੬੮, ੧:੧ (217) 
“ਨਾਨਕ ਜਿਸਹਿ ਦਇਆਲੁ ਬੁਝਾਏ ਹੁਕਮੁ ਮਿਤ। ” (ਭਾਵ ਹਰੀ) 
-ਗੂਜ ੫, ਵਾਰ ੨੦ਸ, ੫, ੨:੭ (523) 
ਪਿਆਰਾ ਮਿੱਤਰ 
“ਅਨ ਕੋ ਕੀਜੈ ਮਿਤੜਾ ਖਾਕੁ ਰਲੈ ਮਰਿ ਜਾਇ ਜੀਉ। ” 
-ਸੂਹੀ ੧, ਅਸ ੨, ੬:੧ (751) 
ਮਿੱਤਰ, ਸਜਨ 
“ਰਸਨਾ ਉਚਰੈ ਹਰਿ ਸੁਵਣੀ ਸੁਣੈ ਸੋ ਉਧਰੈ ਮਿਤਾ। ”” 
-ਗਉ ੫, ਵਾਰ ੧੯:੧ (322) 
“ਗੁਰ ਸਿਖਾ ਇਕੋ ਪਿਆਰੁ ਗੁਰ ਮਿਤਾ ਪੁਤਾ ਭਾਈਆ। ” (ਮਿੱਤਰਾਂ) 
-ਸੋਰ ੪, ਵਾਰ ੧੪:੪ (648) 


(1) ਮਿਣਤੀ, ਹਦ, ਅੰਦਾਜ਼ਾ 
“ਸੁਖਾ ਕੀ ਮਿਤਿ ਕਿਆ ਗਣੀ ਜਾ ਸਿਮਰੀ ਗੋਵਿੰਦੁ । ? 
-ਸਿਰੀ ੫, ੮੮, ੨੧ (48) 
“ਹਰਿ ਬਿਅੰਤੁ ਹਉ ਮਿਤਿ ਕਰਿ ਵਰਨਉ ਕਿਆ ਜਾਨਾ ਹੋਇ ਕੈਸੋਰੇ। ” (ਹਦ ਵਿਚ 
ਰਖ ਕੇ) 
-ਸੋਰ ੫, ੧੩, ੩:੧ (612) 
“ਤੁਮਰੀ ਗਤਿ ਮਿਤਿ ਤੁਮਹੀ ਜਾਨੀ। ? 
-ਗਉ ੫. ਸੁਖ ੪, ੮:੯ (268) 
(ਮਹਾਨਕੋਸ਼ ਇਥੇ ਅਰਥ “ਕੀਮਤ” ਕਰਦਾ ਹੈ) 
“ਉਤਮ ਗਤਿ ਮਿਤਿ ਹਰਿ ਗੁਨ ਸਰੀਰ। (ਭਾਵ “ਅਵਸਥਾ ”) 
-ਬਸੰ ੧, ੫. ੪:੧ (1169) 
(2) ਮਰਯਾਦਾ 
“ਸਤਿਗੁਰੁ ਸੇਵਹਿ ਤਾ ਗਤਿ ਮਿਤਿ ਪਾਵਹਿ ਹਰਿ ਜੀਉ ਮੰਨਿ ਵਸਾਏ । ? 
-ਸਿਰੀ ੩, ਅਸ ੨੨, ੫:੨ (67) 


ਹੋਰ ਰੂਪ: 





3510 


ਮਿਤੀ - 
“ਕੀਮ ਨ ਸਕਾ ਪਾਇ ਸੁਖ ਮਿਤੀ ਹੂ ਬਾਹਰੇ। ” (ਅੰਦਾਜ਼ੇ/ਹਦ ਤੋ) 
-ਜੈਤ ੫, ਵਾਰ ੧੫ਸ, ੫, ੨੧੧ (709) 


“ਇਕੋ ਭਾਈ ਮਿਤੁ ਇਕੁ ਇਕੋ ਮਾਤ ਪਿਤਾ। ” 
-ਸਿਰੀ ੫, ੭੯, ੨੯੧ (45) 


“ਸੁਣਿ ਮਨ ਮਿਤ ਪਿਆਰਿਆ ਮਿਲੁ ਵੇਲਾ ਹੈ ਏਹ । ? 
-ਸਿਰੀ ੧, ੧੭, ੧:੧ (20) 
“ਪ੍ਰਭੁ ਸਦਾ ਸਮਾਲਹਿ ਮਿਤ੍ਰ ਤੂ ਦੁਖੁ ਸਬਾਇਆ ਲਥੁ । ” (ਹੇ ਮਨ ਮਿੱਤਰ) 
-ਗਉ ੪, ਵਾਰ ੩੨ਸ, ੫. ੧:੨ (317) 
ਹੋਰ ਰੂਪ: 
“ਨਚ ਮਿਤ੍ਰੰ ਨਚ ਇਸਟੰ ਨਚ ਬਾਧਵ ਨਚ ਮਾਤ ਪਿਤਾ ਤਵ ਲਜਯਾ। ” (ਮਿੱਤਰ) 
-ਸਸ ੫, ੪੮:੩ (1358) 


“ਸਹਣ ਸੀਲ ਸੱਤੰ ਸਮ ਮਿਤ੍ਰਸੁ ਦੁਰਜਨਹ । ? 
-ਸਸ ੫, ੨੭੯੧ (1356) 


“ਮਾਯਾ ਚਿਤ ਭਰਮੇਣ ਇਸਟ ਮਿਤ੍ਰੇਖੁ ਬਾਧਵਹ। ” 
-ਗਾਥਾ ੫. ੪:੧ (1360) 


“ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗਰਭਾਸਿ। ” 
-ਸਿਰੀ ੧, ਪਹ ੧, ੧:੧ (74) 


ਹੋਰ ਰੂਪ: 
ਮਿਤ੍ਹਾਂ - 
““ਦੋਹੀ ਦਿਚੈ ਦੁਰਜਨਾ ਮਿਤ੍ਹਾਂ ਕੂੰ ਜੈਕਾਰੁ। ” (ਦੋਸਤਾਂ, ਮਿੱਤਰਾਂ) 
-ਸਲੋ ੧, ੨੩ (1410) 


<<<= ਦੋਸਤੀ, ਮਿੱਤਰਤਾ 
“ਨਾਨਕ ਮਿਤ੍ਰਾਈ ਤਿਸੁ ਸਿਉ ਸਭ ਕਿਛੁ ਜਿਸ ਕੈ ਹਾਥਿ।” 
-ਗਉ ੫. ਵਾਰ ੩ਸ, ੫, ੨:੧ (318) 


-ਮਾਝ ੪, ੩, ੨:੩ (95) 





3511 


“ਪ੍ਰੇਮ ਪਿਰੰਮ ਨ ਬੇਧਿਓ ਉਰਝਿਓ ਮਿਥ ਬਿਉਹਾਰ। ”” 
-ਚਉ ੫, ੬:੨ (1364) 


ਝੂਠੇ, ਮਿਥਿਆ 
““ਮਿਥਨ ਮਨੋਰਥ ਸੁਪਨ ਆਨੰਦ ਉਲਾਸ ਮਨਿਮੁਖਿ ਸਤਿ ਕਹੇ । ”” 
- ਆਸਾ ੫. ੧੪੨, ੨੧੧ (406) 
ਹੋਰ ਰੂਪ: 
ਮਿਥਨੀ - 
““ਮਿਥਨੀ ਬਿਸਥਾਰੁ । 
-ਸਾਰ ੫, ੧੩੦, ੧੨ (1229) 


ਮਿਥਿਆ ---- ਝੂਠਾ 
“ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ। ”” 
- ਸਿਰੀ ੫, ੭੬, ੧":੨ (44) 
“ਬੋਲਹਿ ਸਾਚੁ ਮਿਥਿਆ ਨਹੀ ਗਈ। ” (ਝੂਠ) 
- ਗਉ ੧, ਅਸ ੧੫, ੧:੧ (227) 
“ਮਿਥਿਆ ਤਨੁ ਧਨੁ ਕੁਟੰਬੁ ਸਬਾਇਆ। ”? (ਭਾਵ ਨਾ ਰਹਿਣ ਵਾਲਾ) 
- ਗਉ ੫. ਸੁਖ ੫, ੪:੧ (268) 


“ਦ੍ਰਿਸਟਿਮਾਨ ਹੈ ਸਗਲ ਮਿਥੇਨਾ। ”” 
- ਮਾਰੂ ੫, ਸੋਲਾ ੧੧, ੧੮:੧ (1083) 


- ਸਸ ੫, ੩੯੧ (1554) 


ਮਿਥਿਆ, ਝੂਠਾ 
“ਤਤਹ ਕੁਟੰਬ ਮੋਹ ਮਿਥ੍ਹਾ ਸਿਮਰੰਤਿ ਨਾਨਕ ਰਾਮ ਰਾਮ ਨਾਮਹ। ?” 
- ਸਸ ੫, ੩੦੨ (1356) 
(ਅ.ਮਿਨਤ) ਬੇਨਤੀ, ਤਰਲਾ, ਪਰਾਥਨਾ 
“ਕਰਿ ਮਿੰਨਤਿ ਕਰਿ ਜੋਦੜੀ ਮੈ ਪ੍ਰਭੁ ਮਿਲਣੈ ਕਾ ਚਾਉ। ? 
- ਸਿਰੀ ੪, ੬੮, ੧੩ (41) 
ਤੋਲਾਂ, ਮਾਪਾ 
““ਗਰਿ ਗੰਭੀਰ ਅਥਾਹ ਸੁਆਮੀ ਅਤੁ ਲੁ ਨ ਜਾਈ ਕਿਆ ਮਿਨਾ। ”” 
- ਮਾਰੂ ੫, ਸੋਲਾ ੮, ੧੩:੩ (1079) 


ਹੋਰ ਰੂਪ: 
ਮਿਨਿ - 
““ਗਨਿ ਮਿਨਿ ਦੇਖਹੁ ਮਨੈ ਮਾਹਿ ਸਰਪਰ ਚਲਨੋ ਲੋਗ। ” (ਮਾਪ ਕੇ, ਤੋਲ ਕੇ) 
- ਗਉਂ ੫. ਬਾਅ ੧੯ਸ:੧ (254) 





4312 


ਮਿਨੀਐ - 
“ਗਜੀ ਨ ਮਿਨੀਐ ਤੋਲਿ ਨ ਤੁਲੀਐ ਪਾਚਨੁ ਸੇਰ ਅਢਾਈ। ”! (ਮਾਪੀਏ) 
- ਗਉ ਕਬ, ੫੪, ੨:੧ (335) 


“ਫਾਹੀ ਫਾਂਬੈ ਮਿਰਗ ਜਿਉ ਦੁਖੁ ਘਣੋ ਨਿਤ ਰੋਇ। ”” 
੍‌੍ - ਸਿਰੀ ੧, ੨੩, ੨੪੩ (23) 
“ਗੁਰ ਦਿਖਲਾਈ ਮੋਰੀ। ”” 
“ਜਿਤੁ ਮਿਰਗ ਪੜਤ ਹੈ ਚੋਰੀ। ” (ਕਾਮਾਦਿਕ ਰੂਪੀ ਹਿਰਨ) 
- ਸੋਰ ਕਬ, ੧੦, ੧੧੨ (656) 


ਮਿਰਗਮੈ ---- ਮਿਰਗ#ਮਦ, ਕਸਤੂਰੀ 


“ਕੇਸਰਿ ਕੁਸਮ ਮਿਰਗਮੈ ਹਰਣਾ ਸਰਬ ਸਰੀਰੀ ਚੜ੍ਹਣਾ। ” 
- ਤਿਲੰ ੧, ੨, ੨੧ (721) 


ਹਿਰਨਾਂ 
“ਨਾਗਾਂ ਮਿਰਗਾਂ ਮਛੀਆਂ ਰਸੀਆਂ ਘਰਿ ਧਨੁ ਹੋਇ। ”? 
- ਮਲਾ ੧, ਵਾਰ ੨ਸ, ੧, ੧:੨ (1279) 
ਹੋਰ ਰੂਪ: 
ਮਿਰਗਾਏ - 
“ਨਾਦ ਭੂਮੇ ਜੈਸੇ ਮਿਰਗਾਏ। ? (ਹਿਰਨ) 
- ਗੋਂਡ ਨਾਮ, ੨, ੧:੧ (873) 
ਮਿਰਗਾਹਿ - 
ਸੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ। ” (ਹਿਰਨਾਂ ਨੂੰ) 
- ਆਸਾ ੧, ਵਾਰ ੧੪ਸ, ੧, ੧:੭ (470) 
ਮਿਰਗਾਣੀ --- ਮ੍ਰਿਗ ਚਰਮ/ਹਿਰਨ ਦੀ ਖਲੜੀ ਦਾ ਆਸਨ 
“ਪੰਚ ਤਤੁ ਕੀ ਕਰਿ ਮਿਰਗਾਣੀ ਗੁਰ ਕੈ ਮਾਰਗਿ ਚਾਲੈ। ”” 
- ਆਸਾ ਕਬ, ੭, ੨੨ (477) 


“ਦਸ ਮਿਰਗੀ ਸਹਜੇ ਬੰਧਿ ਆਨੀ। ? (ਭਾਵ ਇੰਦਰੀਆਂ) 
- ਭੈਰ ੫, ੪, ੧੧ (1136) 


“ਮਿਰਗੁ ਮਰੈ ਸਹਿ ਅਪੁਨਾ ਕੀਨਾ। ” 
- ਗਉਂ ੧, ਅਸ ੧੧, ੩੨ (225) 
“ਬਨ ਕਾ ਮਿਰਗੁ ਮੁਕਤਿ ਸਭੁ ਹੋਗੁ। ? (ਭਾਵ ਜਾਨਵਰ) 
- ਗਉਂ ਕਬ, ੪, ੧:੨ (324) 


“ਸੁਰਗ ਪਇਆਲ ਮਿਰਤ ਭੂਅ ਮੰਡਲ ਸਰਬ ਸਮਾਨੋ ਏਕੈ ਓਹੀ। ” 
- ਗਉਂ ੫, ੧੨੯", ੧:੧ (207) 





3513 


“ਸੁਰਗ ਮਿਰਤ ਪਇਆਲ ਭੂ ਮੰਡਲ ਸਗਲ ਬਿਆਪੇ ਮਾਇ। ”” 
- ਧਨਾ ੫, ੨੧, ੨੨੧ (676) 
(ਮਹਾਨ ਕੋਸ਼ ਅਰਥ “ਹਵਾ ਭਰਿਆ ਗਗਨ ਮੰਡਲ” ਕਰਦਾ ਹੈ) 
(2) ਮੌਤ 
“ਏ ਮਨ ਮਿਰਤ ਸੁਭ ਚਿੰਤੰ ਗੁਰ ਸਬਦਿ ਹਰਿ ਰਮਣੰ।” 
- ਗੂਜ ੧, ਅਸ ੫, ੨:੧ (505) 
(3) ਮਰ ਰਿਹਾ ਹੈ 
“ਮਿਰਤ ਮੋਹੰ ਅਲਪ ਬੁਧ੍ਰੰ ਰਚੰਤਿ ਬਨਿਤਾ ਬਿਨੋਦ ਸਾਹੰ। ” 
- ਸਸ ੫, ੧੧੧ (1354) 
ਮਿੱਟੀ ਦੇ 
“ਮਿਰਤਕ ਪਿੰਡਿ ਪਦ ਮਦ ਨਾ ਅਹਿਨਿਸਿ ਏਕੁ ਅਗਿਆਨ ਸੁ ਨਾਗਾ। ”? 
- ਸਿਰੀ ਬੇਣੀ, ੧, ੧:੨ (93) 
(2) (ਸੰ.) ਮੁਰਦਾ, ਪ੍ਰਾਣ ਹੀਣ 
“ਕਵਨ ਅਰਥ ਮਿਰਤਕ ਸੀਗਾਰ। ”” 
- ਗਉ ੫, ੧੧੧, ੨੨ (188) 


ਮੁਰਦਾ, ਪ੍ਰਾਣਹੀਣ ਸਰੀਰ 
“ਸਾ ਧਨ ਛੁਟੀ ਮੁਠੀ ਝੂਠਿ ਵਿਧਣੀਆ ਮਿਰਤਕੜਾ ਅੰਡਨੜੇ ਬਾਰੇ । ” 


- ਵਡ ੧, ਅਲਾ ੩, ੫:੨ (580) 


ਮੁਰਦਾ 
“ਜਾ ਕੇ ਬਿਛੁਰਤ ਹੋਤ ਮਿਰਤਕਾ ਗ੍ਰਿਹ ਮਹਿ ਰਹਨੁ ਨ ਪਾਈ। ”? 
- ਸਾਰ ੫, ੧੭, ੧%:੨ (1207) 


ਮੁਰਦਾ 
“ਅੰਤਰਿ ਗਿਆਨੁ ਨ ਆਇਓ ਮਿਰਤਕੁ ਹੈ ਸੰਸਾਰਿ। ” 
- ਸਿਰੀ ੧, ਵਾਹਰ ੧੪ਸ, ੩, ੧:੨ (88) 
“ਕਿਉ ਕਰਿ ਇਹੁ ਮਨੁ ਮਾਰੀਐ ਕਿਉ ਕਰਿ ਮਿਰਤਕੁ ਹੋਇ। ” (ਸੰਸਾਰ ਵਲੋ 
ਮੁਰਦਾ) 
- ਰਾਮ ੩, ਵਾਰ ੪ਸ, ੩, ੨੧ (948) 


ਹੋਰ ਰੂਪ: 
ਮਿਰਤਕੋ - 
“ਜਿਥੇ ਡਿਠਾ ਮਿਰਤਕੋ ਇਲ ਬਹਿਠੀ ਆਇ। ” (ਮੁਰਦਾ) 
- ਗਉਂ ੫. ਵਾਰ ੧੭ਸ, ੫, ੨:੨ (322) 


ਮਾਤ ਲੋਕ 
“ਮਿਰਤਲੋਕ ਪਇਆਲ ਸਮੀਪਤ ਅਸਥਿਰ ਥਾਨੁ ਜਿਸੁ ਹੈ ਅਭਗਾ। ” 
- ਮਾਰੂ ੫, ਸੋਲ ੧੧, ੧੨:੩ (1083) 
ਮਾਤ ਲੋਕ ਵਿਚ 
“ਸੁਣੀਐ ਏਕੁ ਵਖਾਣੀਐ ਸੁਰਗਿ ਮਿਰਤਿ ਪਇਆਲਿ। ”? 





3514 


- ਮਾਰੂ ੩, ਵਾਰ ੧੫ਸ, ੧, ੧:੧ (1091) 


“ਨਾਨਕ ਬਧਾ ਘਰੁ ਤਹਾਂ ਜਿਥੈ ਮਿਰਤੁ ਨ ਜਨਮੁ ਜਰਾ। ? 
- ਸਿਰੀ ੫, ੭੬, ੪੯੩ (44) 
ਮਿਰਿਆ ---- ਮਿਰਗਾਂ ਨੂੰ 
“ਸਕਤਾ ਸੀਹੁ ਮਾਰੇ ਸੈ ਮਿਰਿਆ ਸਭ ਪਿਛੇ ਪੈ ਖਾਇ। ” 
-ਮਲਾ ੧, ਵਾਰ ੧੯ਸ, ੧, ੨:੭ (1286) 
ਮਿਰੀਆ ---- ਮਿਲ ਗਈ, ਮਿਲੀ 
“ਸਾਧ ਸੰਗਤਿ ਕੀ ਭੀਰ ਜਉ ਪਾਈ ਤਉ ਨਾਨਕ ਹਰਿ ਸੰਗਿ ਮਿਰੀਆ। ? 
-ਸਾਰ ੫, ੨੪, ੨੧੨ (1209) 


ਮਿਲਾਂ 
ਰੰ: ਗੁਨ ਪ੍ਰਾਨਪਤਿ ਮਿਲਉ ਮੇਰੀ ਮਾਈ। ” 


-ਗਉ ੫. ੧੧੯”, ੧":੧ (204) 
ਹੋਰ ਰੂਪ: 
ਮਿਲਉਗੀ - 
“ਉਰਵਾਰਿ ਪਾਰਿ ਮੇਰਾ ਸਹੁ ਵਸੈ ਹਉ ਮਿਲਉਗੀ ਬਾਹ ਪਸਾਰਿ। ? (ਮਿਲਾਂਗੀ) 
-ਗਉ ੧, ੧੯, ੩:੨ (157) 


“ਸੁਖ ਸੰਪਤਿ ਹਰਿ ਨਾਮ ਫਲ ਪਾਏ ਸਤਿਗੁਰ ਮਿਲਈ। ” 
-ਆਸਾ ੫, ੧੨੪, ੧੨ (402) 

(2) ਪ੍ਰਾਪਤ ਹੁੰਦਾ, ਮਿਲਦਾ 
“ਅਬ ਕੈ ਕਹਿਐ ਨਾਮੁ ਨ ਮਿਲਈ ਤੂ ਸਹੁ ਜੀਅੜੇ ਭਾਰੀ ਜੀਉ। ” 

-ਮਾਰੂ ੧, ੧੨, ੪:੨ (993) 
(3) ਮਿਲਦਾ 
“ਸੀਸੁ ਉਠਾਵਨ ਨ ਕਬਹੂ ਮਿਲਈ ਮਹਾ ਦੁਤਰ ਮਾਇ। ”” 

-ਮਾਰੂ ੫, ੧੧, ੩:੨ (1001) 


ਮਿਲਈਆ --- ਮਿਲ ਜਾਣਾ, ਰਲ ਜਾਣਾ, ਲੀਨ ਹੋ ਜਾਣਾ 
“ਗੁਰਮੁਖਿ ਪਰਚੈ ਕੰਚਨ ਕਾਇਆ ਨਿਰਭਉ ਜੋਤੀ ਜੋਤਿ ਮਿਲਈਆ। ” 
-ਬਿਲਾ ੪, ਅਸ ੧, ੧੨ (833) 


“ਜਨ ਨਾਨਕ ਆਪਿ ਮਿਲਾਏ ਸੋਈ ਹਰਿ ਮਿਲਸੀ ਅਵਰ ਸਭ ਤਿਆਗਿ ਓਹਾ ਹਰਿ 
ਭਾਨੀ। ” 
-ਧਨਾ ੪, ੧੧, ੨੨ (669) 


“ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ। ”” 





3515 


-ਸਿਰੀ ੧, ੧੦, ੧੧ (17) 


“ਜਿਥੈ ਮਿਲਹਿ ਵਡਿਆਈਆ ਸਦ ਖੁਸੀਆ ਸਦ ਚਾਉ। ” 
-ਸਿਰੀ ੧, ੬, ੨:੧ (16) 
(2) ਮਿਲੇ, ਸੰਪਰਕ ਵਿਚ ਆਵੇ 
“ਆਪੇ ਭਗਤੀ ਭਾਉ ਤੂੰ ਆਪੇ ਮਿਲਹਿ ਮਿਲਾਇ। ” 
-ਸਿਰੀ ੧, ਅਸ ੧੩, ੯੨ (62) 
“ਗੁਰ ਸਬਦਿ ਮਿਲਹਿ ਸੇ ਵਿਛੁੜਹਿ ਨਾਹੀ ਸਹਜੇ ਸਚਿ ਸਮਾਵਣਿਆ। ” (ਮਿਲਦੇ 
ਹਨ) 
-ਮਾਝ ੩, ਅਸ ੨੩, ੨:੩ (123) 
“ਐਸੇ ਸੰਤ ਮਿਲਹਿ ਮੇਰੇ ਭਾਈ ਹਮ ਜਨ ਕੇ ਧੋਵਹ ਪਾਇ। ” (ਮਿਲਣ) 
-ਆਸਾ ੪, ੬੩, ੧"੨ (368) 
“ਕਿਉ ਨ ਮਿਲਹਿ ਕਾਟਹਿ ਮਨ ਪੀਰ। ” (ਮਿਲਦਾ) 
- ਰਾਗ ੧, ਓਅੰ ੧੬:੨ (931) 
ਹੋਰ ਰੂਪ: 


ਮਿਲਹੀ - 
“ਮਨਮੁਖਿ ਬੰਨ੍ਹ ਚਲਾਈਅਹਿ ਨਾ ਮਿਲਹੀ ਵਗਿ ਸਗਿ। ? (ਮਿਲਦੇ) 

-ਸਲੋ ੩, ੬:੪ (1413) 
ਮਿਲਹੁ - 


“ਆਵਹੁ ਮਿਲਹੁ ਸਹੇਲੀਹੋ ਮੈ ਪਿਰੁ ਦੇਹੁ ਮਿਲਾਇ। ” (ਮਿਲੋ/ਸੰਪਰਕ ਵਿਚ 
ਆਵੋ/ਇਕਠੀਆਂ ਹੋਵੋ) 


-ਸਿਰੀ ੩, ੬੧, ੩:੩ (38) 
ਮਿਲਹੈ - 
“ਨਦੀ ਨਾਵ ਸੰਜੋਗ ਜਿਉ ਬਹੁਰਿ ਨ ਮਿਲਹੈ ਆਇ। ” (ਮਿਲਦੇ, ਇਕੱਠੇ ਹੁੰਦੇ) 
-ਸਲੋ ਕਬ, ੮੦੨ (1368) 


(ਅ. ਮਿਲਕ) ਮਿਲਖ, ਜਾਗੀਰ 
“ਰਾਜ ਮਿਲਕ ਸਿਕਦਾਰੀਆ ਰਸ ਭੋਗਣ ਬਿਸਥਾਰ। ? 
-ਸਿਰੀ ੫, ਅਸ ੨੬, ੬:੧ (70) 


(1) ਵੇਖੋ “ਮਿਲਕ ”, ਜਾਗੀਰ 
“ਬਾਗ ਮਿਲਖ ਘਰ ਬਾਰ ਕਿਥੈ ਸਿ ਆਪਣੇ। ”? 
-ਮਾਝ ੧, ਵਾਰ ੮:੬ (141) 
(2) ਮਾਲਕੀ 
“ਕਾਹੂ ਬਿਹਾਵੈ ਰਾਜ ਮਿਲਖ ਵਾਪਾਰਾ। ” 
-ਰਾਮ ੫, ਅਸ ੩, ੧:੩ (914) 


ਮਿਲਖਵੰਤ --- ਜਾਗੀਰਦਾਰ 
“ਜਿਤਨੇ ਧਨਵੰਤ ਕੁਲਵੰਤ ਮਿਲਖਵੰਤ ਦੀਸਹਿ ਮਨ ਮੇਰੇ ਸਭਿ ਬਿਨਸਿ ਜਾਹਿ ਜਿਉ 
ਰੰਗੁ ਕਸੁੰਭ ਕਚਾਣ। ”” 





3516 


-ਗੋਡ ੪, ੪, ੨੧ (861) 


ਜਾਗੀਰ, ਜਾਇਦਾਦ 
“ਕਿਨ ਹੀ ਰਾਜ ਜੋਬਨੁ ਧਨ ਮਿਲਖਾ ਕਿਨ ਹੀ ਬਾਪ ਮਹਤਾਰੀ। ”? 
-ਸਾਰ ੫, ੫੭, ੨੨੧ (1215) 


“ਹਮ ਢੀਢੇ ਢੀਮ ਬਹੁਤੁ ਅਤਿ ਭਾਰੀ ਹਰਿ ਧਾਰਿ ਕ੍ਰਿਪਾ ਪ੍ਰਭ ਮਿਲਛੇ । ” 
-ਬਸੰ ੪, ੪, ੪:੧ (1178) 


“ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ” 
-ਆਸਾ ੫, ਸੋਪੁ ੪, ੧੨ (12) 
“ਰਾਮ ਮੇਰੇ ਮਨਿ ਤਨਿ ਲੋਚ ਮਿਲਣ ਹਰਿ ਕੇਰੀ। (ਮਿਲਾਪ ਦੀ) 
-ਗਉ ੪, ੫੮, ੧":੧ (170) 
“ਸਾਸੁ ਬੁਰੀ ਘਰਿ ਵਾਸੁ ਨ ਦੇਵੈ ਪਿਰ ਸਿਉ ਮਿਲਣ ਨ ਦੇਇ ਬੁਰੀ। ” (ਸੰਪਰਕ 
ਨਹੀ ਹੋਣ ਦਿੰਦੀ) 
-ਆਸਾ ੧, ੨੨, ੨੧ (355) 
“ਸੁਨਿ ਸਖੀਏ ਪ੍ਰਭ ਮਿਲਣ ਨੀਸਾਨੀ। ”! (ਮਿਲਾਪ, ਸੰਜੋਗ) 
-ਸੂਹੀ ੫, ੩, ੧":੧ (737) 
ਹੋਰ ਰੂਪ: 
ਮਿਲਣਾ - 
“ਹੁਕਮੁ ਪਛਾਣਿ ਤਾ ਖਸਮੈ ਮਿਲਣਾ। ” (ਦੇ ਨਿਕਟ ਹੋਣਾ, ਮਿਲਾਪ ਹੋਣਾ) 
-ਸਿਰੀ ਕਬ, ੧, ੩”:੨ (92) 
“ਕਾਇਆ ਕੋਟੁ ਅਪਾਰੁ ਹੈ ਮਿਲਣਾ ਸੰਜੋਗੀ। ” (ਮਿਲਾਪ) 
-ਗੂਜ ੩, ਵਾਰ ੧੩:੧ (514) 
ਮਿਲਣੁ - 
“ਦਰਸਨ ਪੇਖਤ ਮਨੁ ਆਘਾਵੈ ਨਾਨਕ ਮਿਲਣੁ ਸੁਭਾਈ ਜੀਉ। ? (ਮਿਲਾਪ, 
ਮਿਲਣਾ) 


=੩ 


“ਕਰਿ ਮਿੰਨਤਿ ਕਰਿ ਜੋਦੜੀ ਮੈ ਪ੍ਰਭੁ _ਮਿਲਣੈ ਕਾ ਚਾਉ। ” (ਮਿਲਣ ਦਾ) 
-ਸਿਰੀ ੪, ੬੮, ੧੩ (41) 


-ਮਾਝ ੫. ੧੪, ੪:੩ (98) 


“ਪ੍ਰਭ ਮਿਲਣੈ ਕੀ ਏਹ ਨੀਸਾਣੀ। ” (ਮਿਲਾਪ) 

-ਮਾਝ ੫, ੪੨, ੩੯੧ (106) 
(1) ਮਿਲਿਆ 
“ਅਨਦ ਭਏ ਗੁਰ ਮਿਲਤ ਕ੍ਰਿਪਾਲ। ”” 

-ਗਉ ੫, ੧੨੨, ੩:੧ (190) 


ਹੋਰ ਰੂਪ: 
ਮਿਲੰਤ - 





੧੫0 


“ਇਕੁ ਉਤਮ ਪੰਥੁ ਸੁਨਿਓ ਗੁਰ ਸੰਗਤਿ ਤਿਹ ਮਿਲੰਤ ਜਮ ਤ੍ਰਾਸ ਮਿਟਾਈ। ” 
(ਮਿਲਿਆਂ) 
-ਸਵ ੪, ਕੀਰ ੪:੪ (1406) 
ਮਿਲਤੇ - 
“ਤੁਮ ਮਿਲਤੇ ਮੇਰਾ ਮਨੁ ਜੀਓ ਤੁਮੁ ਮਿਲਹੁ ਦਇਆਲ। ”” (ਮਿਲਿਆਂ) 
-ਬਿਲਾ ੫, ੪੧, ੧":੧ (810) 
“ਬਿਛੁਰਤ ਮਰਨੁ ਜੀਵਨੁ ਹਰਿ ਮਿਲਤੇ ਜਨ ਕਉ ਦਰਸਨੁ ਦੀਜੈ। (ਮਿਲਿਆ) 
-ਮਲਾ ੫, ੯, ੨:੧ (1268) 
(2) ਮਿਲਦਾ 
“ਅਨਿਕ ਪ੍ਰਕਾਰ ਫਿਰਤ ਬਿਲਲਾਤੇ ਮਿਲਤ ਨਹੀ ਗੋਸਾਈਐ। ” 
-ਦੇਵ ੫, ੨੨, ੧":੨ (532) 
““ਬੂਝਤ ਦੀਪਕ ਮਿਲਤ ਤਿਲਤ। ” (ਮਿਲਦਾ ਹੈ) 
-ਮਾਲੀ ੫, ੩, ੧੨ (987) 
ਹੋਰ ਰੂਪ: 
ਮਿਲਤਾ - 
“ਮਤ ਕੋਈ ਮਨ ਮਿਲਤਾ ਬਿਲਮਾਵੈ। ” (ਮਿਲਦੇ ਨੂੰ) 
-ਗਉ ਕਬ, ਬਾਅ ੩੧:੩ (342) 
ਮਿਲਤੇ - 
“ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ। ” (ਮਿਲਦੇ) 
-ਮਾਝ ੫. ੮, ੩੧ (96) 


“ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਮਿਲੰਥਾ। ”” 
-ਜੈਤ ੪, ੧, ੪:੨ (696) 


“ਸਭੁ ਤਨੁ ਮਨੁ ਅਰਪਉ ਅਰਪਿ ਅਰਾਪਉ ਕੋਈ ਮੇਲੈ ਪੂਭ ਮਿਲਥੇ । ” (ਮਿਲਿਆ 
ਹੋਇਆ) 
-ਕਲਿ ੫, ੩, ੩੨ (1320) 
ਮਿਲੰਦੜੋ ---- ਮਿਲੇ, ਮਿਲਾਪ ਹੋਵੇ 
“ਨਾਨਕ ਸਾ ਵੇਲੜੀ ਪਰਵਾਣੁ ਜਿਤੁ ਮਿਲੰਦੜੋ ਮਾ ਪਿਰੀ। ? 
- ਜੈਤ ੫, ਵਾਰ ੧੫ਸ, ੫, ੨੨ (709) 
ਮਿਲਦਿਆ --- ਮਿਲਾਪ ਹੁੰਦਿਆਂ 
“ਮਿਲਦਿਆ ਢਿਲ ਨ ਹੋਵਈ ਜੇ ਨੀਅਤਿ ਰਾਸਿ ਕਰੇ। ? 
-ਵਡ ੪, ਵਾਰ ੨੦ਸ, ੧, ੧੨ (594) 


ਹੋਰ ਰੂਪ: 
ਮਿਲਦੋ - 





3518 


“ਭਣਿਤ ਨਾਨਕ ਸਤਿਗੁਰ ਕਉ ਮਿਲਦੋ ਮਰੈ ਗੁਰਕੈ ਸਬਦਿ ਫਿਰਿ ਜੀਵੈ ਕੋਇ। ”” 
(ਮਿਲ ਕੇ, ਮਿਲਿਆ) 
-ਵਡ ੨੩, ੧, ੪2੧ (558) 


ਮਿਲਾਪ, ਸੰਜੋਗ 
“ਮਿਲੁ ਜਗਦੀਸ ਮਿਲਨ ਕੀ ਬਰੀਆ। ” 


-ਗਉ ੫, ੭੨, ੧":੧ (176) 
ਹੋਰ ਰੂਪ: 


ਮਿਲਨਿ - 
“ਚਿਰੀ ਵਿਛੁੰਨੇ ਭੀ ਮਿਲਨਿ ਜੋ ਸਤਿਗੁਰੁ ਸੇਵੰਨਿ। ” (ਮਿਲਦੇ ਹਨ) 
-ਸੂਹੀ ੩, ਅਸ ੩, ੩੨੨੧ (756) 
ਮਿਲੰਨਿ - 
“ਜੇ ਸੋ ਧਣੀ ਮਿਲੰਨਿ ਨਾਨਕ ਸੁਖ ਸੰਬੁਹ ਸਚੁ । ” 
੍‌ -ਗੂਜ ੫, ਵਾਰ ੧੧ਸ, ੫, ੧੨ (520) 
ਮਿਲਨੀ - 
“ਜਿਨੀ ਗੁਰਮੁਖਿ ਨਾਮੁ ਨ ਚੇਤਿਓ ਸੇ ਬਹਣਿ ਨ ਮਿਲਨੀ ਪਾਸਿ। ” (ਮਿਲਦਾ) 
-ਸੋਰ ੪, ਵਾਰ ੩ਸ, ੩, ੧:੪ (643) 
ਮਿਲਨ - 
“ਸੇਜ ਏਕ ਪੈ ਮਿਲਨ ਦੁਹੇਰਾ। ” (ਮਿਲਾਪ) 
-ਅਸ ਕਬ, ੩੦, ੨੨ (483) 
ਮਿਲਨੇ - 
“ਕਬੀਰ ਸਾਧੂ ਕਉ ਮਿਲਨੇ ਜਾਈਐ ਸਾਥਿ ਨ ਲੀਜੈ ਕੋਇ। ” (ਮਿਲਣ ਲਈ) 
-ਸਲੋ ਕਬ, ੧੧੬:੧ (1370) 
ਮਿਲਨ੍ਹਿ - 
“ਮਹਲਾ ਅੰਦਰਿ ਹੋਦੀਆ ਹੁਣਿ ਬਹਿਣ ਨ ਮਿਲਨ੍ਹਿ ਹਦੂਰਿ। ” (ਮਿਲਦਾ) 
-ਆਸਾ ੧, ਅਸ ੧੧, ੧:੩ (417) 
ਮਿਲੰਨ੍ਹਿ - 
““ਧੈਰੀ ਥਕਾਂ ਸਿਰਿ ਜੁਲਾਂ ਜੇ ਮੂੰ ਪਿਰੀ ਮਿਲੰਨ੍ਹਿ। ” 
-ਸਲੋ ਫਰ, ੧੧੯੨ (1384) 
(1) ਮਿਲਣੇ ਨੂੰ 
“ਪ੍ਰਭ ਮਿਲਬੇ ਕਉ ਪ੍ਰੀਤਿ ਮਨਿ ਲਾਗੀ । ”” 
-ਗਉ ੫, ੧੧੯, ੧":੧ (204) 
“ਬਿਨੁ ਮਿਲਬੇ ਸਾਂਤਿ ਨ ਊਪਜੈ ਤਿਲੁ ਪਲੁ ਰਹਣੁ ਨ ਜਾਇ। ” (ਮਿਲਣ ਦੇ) 
-ਰਾਮ ੫. ੫. ੨ਸ:੧ (928) 
(2) ਮਿਲਾਪ 
“ਬਿਨੁ ਮਿਲਬੇ ਇਹੁ ਦਿਨੁ ਨ ਬਿਹਾਵੈ । ” 
-ਆਸਾ ੫, ੧੧, ੩੫ (373) 


“ਹਉ ਕਿਉ ਕਰਿ ਮਿਲਾ ਅਪਣੇ ਪ੍ਰੀਤਮ ਪੂਰੇ। ” 





ਇਉ 


-ਵਡ ੪, ੧, ੨੨ (561) 


“ਪ੍ਰਭੁ ਮੇਰਾ ਸਾਹਿਬੁ ਸਭ ਦੂ ਊਚਾ ਹੈ ਕਿਵ ਮਿਲਾਂ ਪ੍ਰੀਤਮ ਪਿਆਰੇ। ” 
-ਵਡ ੨, ਅਲਾ ੩, ੨:੧ (584) 


(1) ਮਿਲੇ ਰਹੋ, ਜੁੜੇ ਰਹੋਂ 
“ਸਾਚੋ ਸਾਚੁ ਕਮਾਵਣਾ ਸਾਚੈ ਸਬਦਿ ਮਿਲਾਉ। ”? 

-ਸਿਰੀ ੩, ੪੪, ੧੨ (30) 
(2) ਮਿਲਾਪ 
“ਨਾਨਕ ਨਦਰੀ ਪਾਈਐ ਗੁਰਮੁਖਿ ਮੇਲਿ ਮਿਲਾਉ। ”? 

-ਸਿਰੀ ੩, ੪੫, ੪:੩ (31) 
(3) ਮੈਂ ਮਿਲਾਂ 
“ਗੁਰਮਤਿ ਪਤਿ ਸਾਬਾਸਿ ਤਿਸੁ ਤਿਸ ਕੈ ਸੰਗਿ ਮਿਲਾਉ। ”” 

-ਸਿਰੀ ੧, ਅਸ ੮, ੨:੧ (58) 


(1) ਮਿਲਾ, ਮਿਲਾਪ ਕਰਵਾ ਲਿਆ 
“ਨਾਨਕ ਸਚਾ ਪਾਤਿਸਾਹੁ ਆਪੇ ਲਏ ਮਿਲਾਇ । ” 
-ਸਿਰੀ ੧, ੧੦, ੪੩ (18) 
“ਸਤਿਗੁਰ ਅਗੈ ਅਰਦਾਸਿ ਕਰਿ ਸਾਜਨੁ ਦੇਇ ਮਿਲਾਇ । ” 
-ਸਿਰੀ ੧, ਅਸ ੪, ੫:੧ (55) 
(2) ਰਲਾ ਲਿਆ 
“ਆਪੇ ਰੰਗਣਿ ਰੰਗਿਓਨੁ ਸਬਦੇ ਲਇਓਨੁ ਮਿਲਾਇ। ”? 
-ਸਿਰੀ ੩, ੫੯, ੩:੨ (37) 
“ਘਰਿ ਹੀ ਪਰਚਾ ਪਾਇਆ ਜੋਤੀ ਜੋਤਿ ਮਿਲਾਇ। ”? 
-ਵਡ ੪, ਵਾਰ ੪ਸ, ੩, ੨:੬ (587) 
“ਸੋ ਗੁਰੂ ਸੋ ਸਿਖੁ ਹੈ ਭਾਈ ਜਿਸੁ ਜੋਤੀ ਜੋਤਿ ਮਿਲਾਇ। ”? 
੍‌ -ਸੋਰ ੩, ੮, ੧੨ (602) 
(3) ਮਿਲਾ ਦਿਓ 
“ਸਤਿਗੁਰੁ ਪੁਰਖੁ ਮਿਲਾਇ ਅਵਗਣ ਵਿਕਣਾ ਗੁਣ ਰਵਾ ਬਲਿ ਰਾਮ ਜੀਉ। ” 
-ਸੂਹੀ ੪, ਛੰਤ ੧, ੧:੧ (772) 
“ਨਾਨਕ ਸੇ ਜਨ ਸੋਹਣੇ ਜਿ ਗੁਰਮੁਖਿ ਮੇਲਿ ਮਿਲਾਇ। ” (ਮਿਲਾ ਦਿਤੇ) 
-ਬਿਲਾ ੪, ਵਾਰ ੨ਸ, ੩, ੨੫ (849) 
ਮਿਲਾਇਓ --- ਮਿਲਾਪ ਕਰਾਇਆ, ਭੇਟ ਕਰਵਾਈ 
“ਕਹੁ ਨਾਨਕ ਭਰਮੁ ਗੁਰਿ ਖੋਈ ਹੈ ਇਵ ਤਤੈ ਤਤੁ ਮਿਲਾਇਓ। ” 
-ਗਉ ੫, ੧੨੩", ੪:੨ (205) 
“ਦੀਨ ਦਇਆਲਿ ਮਿਲਾਇਓ ਗੁਰੁ ਸਾਧੂ ਗੁਰਿ ਮਿਲਿਐ ਹੀਰੁ ਪਰਾਖਾ। ” 
-ਜੈਤ ੪, ੨, ੧":੨ (696) 


ਹੋਰ ਰੂਪ: 





3520 


ਮਿਲਾਇਓਨੁ - 
“ਸਤਿਗੁਰੁ ਜਿਨਾ ਮਿਲਾਇਓਨੁ ਪਿਆਰੇ ਸਾਚਾ ਨਾਮੁ ਸਮਾਲਿ। ” (ਮਿਲਾ ਦਿੱਤਾ) 
-ਸੋਰ ੫, ਅਸ ੨, ੬:੪ (641) 
ਮਿਲਾਇਅਉ - 
“ਧਨੁ ਧੰਨੁ ਗੁਰੂ ਰਾਮਦਾਸ ਗੁਰੁ ਜਿਨਿ ਪਾਰਸੁ ਪਰਸਿ ਮਿਲਾਇਅਉ । ” 
(ਮਿਲਾਇਆ) 
-ਸਵ ੫. ਕਲ ੫:੬ (1407) 
ਮਿਲਾਇਅਨੁ - 
“ਨਾਨਕ ਆਪਿ ਮਿਲਾਇਅਨੁ ਪੂਰੈ ਸਬਦਿ ਅਪਾਰ। ” (ਮਿਲਾਇਆ ਹੈ) 
-ਸਿਰੀ ੩, ੪੯, ੪:੩ (32) 
ਮਿਲਾਇਆ - 
“ਤੁਧੁ ਆਪਿ ਵਿਛੋੜਿਆ ਆਪਿ ਮਿਲਾਇਆ। ” (ਮਿਲਾਪ ਕਰਾਇਆ) 
-ਆਸਾ ੪, ਸੋਪੁ ੨, ੧:੪ (11) 
ਮਿਲਾਇਸੀ - 
“ਭੁਲਿਆ ਸਹਜਿ ਮਿਲਾਇਸੀ ਸਬਦਿ ਮਿਲਾਵਾ ਹੋਇ। ” (ਮਿਲਾਵੇਗਾ) 
-ਸਿਰੀ ੩, ਅਸ ੨੩, ੭:੩ (68) 
ਮਿਲਾਇਦਾ - 
“ਆਪੇ ਮੇਲਿ ਮਿਲਾਇਦਾ ਫਿਰਿ ਵੇਛੋੜਾ ਨ ਹੋਇ। ” (ਮਿਲਾਉਂਦਾ ਹੈ) 
-ਸਿਰੀ ੩, ੬੦, ੪:੩ (37) 
ਮਿਲਾਈ ---- ਰਲਾਈ, ਸੰਗਮ ਕਰਵਾਇਆ 
“ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ਜੋਤੀ ਜੋਤਿ ਮਿਲਾਈ। ” 
-ਸਿਰੀ ੩, ੪੫, ੨:੩ (31) 
“ਗੁਰ ਪਰਸਾਦੀ ਕਿਸੈ ਮਿਲਾਈ । ? (ਮਿਲਾਪ ਕਰਵਾਇਆ) 
-ਮਾਝ ੩, ਅਸ ੨੩, ੩:੩ (123) 


ਹੋਰ ਰੂਪ: 
ਮਿਲਾਈਆ - 
“ਜੋ ਹਰਿ ਕੰਤਿ ਮਿਲਾਈਆ ਸਿ ਵਿਛੜਿ ਕਤਹਿ ਨ ਜਾਇ। ” (ਮਿਲਾਈਆਂ ਹਨ) 
-ਮਾਝ ੫, ਬਾਰਾ ੮:੭ (135) 
“ਸੈ ਦਸਿਹੁ ਮਾਰਗੁ ਸੰਤਹੋ ਕਿਉ ਪ੍ਰਭੂ ਮਿਲਾਈਆ। ” (ਮਿਲ ਸਕਾਂ) 
-ਮਾਰੂ ੫, ਵਾਰ ੧੨:੪ (1098) 


ਮਿਲਾਈਐ - 
“ਜੋਤੀ ਜੋਤਿ ਮਿਲਾਈਐ ਸੁਰਤੀ ਸੁਰਤਿ ਸੰਜੋਗੁ। (ਸੰਜੋਗ ਕਰਾਈਐ) 

-ਸਿਰੀ ੧, ੨੦, ੨:੧ (21) 
“ਹਰਿ ਸਤਸੰਗਤਿ ਸਤ ਪੁਰਖੁ ਮਿਲਾਈਐ। ” (ਮਿਲਾਓ) 

-ਮਾਝ ੪, ੬, ੪:੩ (96) 

ਮਿਲਾਏ - 
“ਆਪੈ ਆਪੁ ਮਿਲਾਏ ਬੂਝੈ ਤਾ ਮਿਰਮਲੁ ਹੋਂਵੈ ਸੋਈ। ” (ਮਿਲਾਵੈ, ਮਿਲਾਪ ਕਰਾਏ) 

-ਸਿਰੀ ੩, ੪੮, ੧੨ (32) 





3521 


ਮਿਲਾਸਾ ---- ਮਿਲਦੇ ਹਨ 
“ਜੋ ਸੰਸਾਰੈ ਕੇ ਕੁਟੰਬ ਮਿਤ ਭਾਈ ਦੀਸਹਿ ਮਨ ਮੇਰੇ ਤੇ ਸਭਿ ਅਪਨੈ ਸੁਆਇ 
ਮਿਲਾਸਾ। ” 
-ਗੋਂੜ ੪, ੨, ੩੧ (860) 
ਹੋਰ ਰੂਪ: 
ਮਿਲਾਸਿ - 
“ਸੈ ਅੰਤਰਿ ਪ੍ਰੇਮੁ ਪਿਰੰਮ ਕਾ ਕਿਉ ਸਜਣੁ ਮਿਲੈ ਮਿਲਾਸਿ। ”! (ਮਿਲੇ, ਮਿਲ ਪਵੇ) 
-ਮਾਰੂ ੪, ੪, ੧੩ (996) 
ਮਿਲਾਸੀ - 
“ਜਾ ਕਉ ਹੋਹਿ ਕ੍ਰਿਪਾਲ ਸੁਜਨੁ ਪੁਭ ਤੁਮਹਿ ਮਿਲਾਸੀ। ” (ਮਿਲਾਏਗਾ) 
-ਸਮੁ ੫, ੫:੪ (1386) 


“ਨਾਨਕ ਜਨਮੁ ਸਕਾਰਥਾ ਜੇ ਤਿਨ ਕੈ ਸੰਗਿ ਮਿਲਾਹ। ”? 
-ਸਿਰੀ ੫, ਵਾਰ ੭ਸ, ੧, ੨੬ (815) 
“ਆਵਹੁ ਸੰਤ ਮਿਲਾਹ ਹਰਿ ਕਥਾ ਕਹਾਣੀਆ। ” (ਭਾਵ ਇਕੱਠੇ ਹੋਈਏ) 
-ਆਸਾ ੫. ੧੧੩, ੧":੧ (399) 
ਹੋਰ ਰੂਪ: 
ਮਿਲਾਹਾ - 
“ਅਉ ਸਖੀ ਹਰਿ ਮੇਲਿ ਮਿਲਾਹਾ। ? (ਮਿਲੀਏ, ਜੁੜੀਏ) 
-ਜੈਤ ੪, ੮, ੩:੧ (988) 
ਮਿਲਾਹਿ - 
“ਨਾਨਕ ਨਦਰੀ ਬਖਸਿ ਲੇਹਿ ਸਬਦੇ ਮੇਲਿ ਮਿਲਾਹਿ। ” (ਮਿਲਾਂਵੈ) 
-ਸੋਰ ੪, ਵਾਰ ੭ਸ, ੩, ੧:੪ (645) 
ਮਿਲਾਹੀ - 
ਨ ਹਰਿ ਸੰਤ ਮਿਲਾਹੀ। ” (ਮਿਲਾਂਦਾ ਹੈ) 
-ਗਉ ੫. ੧੧੭", ੩:੨ (203) 


ਮਿਲਾਹੁ - 
“ਆਪੇ ਆਪਿ ਦਇਆਲੁ ਹੈ ਪਿਆਰਾ ਜਨ ਨਾਨਕ ਬਖਸਿ ਮਿਲਾਹੁ। ? (ਮਿਲ ਪੈਂਦਾ 
ਹੈ) 


-ਸੋਰ ੪, ੧, ੪:੩ (604) 


“ਚਰਨ ਸਰਨ ਨਾਨਕ ਪ੍ਰਭ ਤੇਰੀ ਕਰਿ ਕਿਰਪਾ ਸੰਤਸੰਗਿ ਮਿਲਾਤ। ”” 

-ਬਿਲਾ ੫, ੮੪, ੨੧੨ (821) 
ਹੋਰ ਰੂਪ: 
ਮਿਲਾਤਾ - 
“ਰਾਮ ਨਾਮੁ ਦੇਵੈ ਕਰਿ ਕਿਰਪਾ ਇਉ ਸਲਲੈ ਸਲਲ ਮਿਲਾਤਾ ਹੇ। ” (ਮਿਲ ਜਾਂਦਾ 
ਹੈ) 





੨ 


-ਮਾਰੂ ੧, ਸੋਲਾ ੧੧, ੧੨:੩ (1032) 
ਮਿਲਾਤਿ - 
“ਤੇ ਹਰਿ ਕੇ ਜਨ ਹਰਿ ਸਿਉ ਰਲਿ ਮਿਲੇ ਜੈਸੇ ਜਨ ਨਾਨਕ ਸਲਲੈ ਸਲਲ 
ਮਿਲਾਤਿ। ? (ਮਿਲ ਜਾਂਦਾ ਹੈ) 
- ਸਾਰ ੪, ੮, ੨੧੨ (1201) 
ਮੇਲ ਹੋਣਾ/ਕਰਨਾ ਮਿਲ ਲੈਣਾ 
“ਸੰਗਿ ਜੋਤੀ ਜੋਤਿ ਮਿਲਾਨਾ ਰਾਮ। ? 
-ਵਡ ੫. ਛੰਤ ੨, ੪:੨ (578) 
“ਹਰਿ ਹਰਿ ਕ੍ਰਿਪਾ ਧਾਰੀ ਮੇਰੈ ਠਾਕੁਰਿ ਜਨੁ ਬਿਛੁਰਿਆ ਚਿਰੀ ਮਿਲਾਨਾ। ”? 
-ਜੈਤ ੪, ੩, ੪:੧ (697) 


ਮੇਲ 
“ਲਖ ਸਿਆਣਪ ਜੇ ਕਰੀ ਲਖ ਸਿਉ ਪ੍ਰੀਤਿ ਮਿਲਾਪੁ । ” 
-ਸਿਰੀ ੧, ੧੭, ੩:੧ (20) 
ਮਿਲਾ ਦਿੱਤਾ 
“ਜਿਹ ਸਿਖਹ ਸੰਗੁਹਿਓ ਤਤੁ ਹਰਿ ਚਰਣ ਮਿਲਾਯਉ। ? 
-ਸਵ ੩, ੧੬:੪ (1395) 
“ਹੁਤੀ ਜੁ ਪਿਆਸ ਪਿਊਸ ਪਿਵੰਨ ਕੀ ਬੰਛਤ ਸਿਧਿ ਕਉ ਬਿਧਿ ਮਿਲਾਯਉ। ” (ਭਾਵ 
ਬਣਾ ਦਿੱਤੀ) 
-ਸਵ ੪, ਨਲ ੧੦:੨ (1400) 
ਰਲਾ/ਮਿਲਾ ਦਿਉ 
“ਉਲਟੀ ਗੰਗਾ ਜਮੁਨ ਮਿਲਾਵਉ । ” 
-ਗਉ ਕਬ, ੧੮, ੩:੧ (327) 
ਮਿਲਾ ਦੇਵੇ 
“ਕੋ ਆਣਿ ਮਿਲਾਵੈ ਅਜੁ ਮੈ ਪਿਰੁ ਮੇਲਿ ਮਿਲਾਵਏ । ”” 
-ਸਲੋ ੪, ੫:੨ (1427) 
(1)ਮਿਲ-ਆਵੈ, ਮਿਲਣ ਆਉਂਦੇ ਹਨ 
“ਸਾਧੁ ਸਾਧੁ ਮੁਖ ਤੇ ਕਹਹਿ ਸੁਣਿ ਦਾਸ ਮਿਲਾਵਹਿ। ” 
-ਬਿਲਾ ੫, ੭੨, ੧੨ (818) 
(2) ਮਿਲਾ ਦੇਂਦਾ ਹੈ, ਮਿਲਾਪ ਕਰਾ ਦੇਂਦਾ ਹੈ 


-ਬਸੰ ੧, ੫. ੩੨ (1169) 


“ਆਪੇ ਮੇਲਿ ਮਿਲਾਵਹੀ ਸਾਚੈ ਮਹਲਿ ਹਦੂਰਿ। ” (ਮਿਲਾਉਂਦਾ ਹੈ) 
-ਸਿਰੀ ੧, ੧੬, ੨੩ (20) 





3523 


“ਹਰਿ ਪ੍ਰਭ ਆਨਿ ਮਿਲਾਵਹੁ ਗੁਰੁ ਸਾਧੂ ਘਾਸਿ ਗਰੁੜੁ ਸਬਦੁ ਮੁਖਿ ਲੀਠਾ। ”” 
(ਮਿਲਾਪ ਕਰਾ ਦਿਓ, ਮੇਲੋ) 
- ਗਉਂ ੪, ੬੧, ੪੨ (171) 


ਮਿਲਾਵਣਹਾਰ - ਮਿਲਾਪ ਕਰਵਾਉਣ ਵਾਲਾ, ਮਿਲਾ ਦੇਣ ਵਾਲਾ 

“ਨਾਨਕ ਆਪਿ ਮਿਲਾਵਣਹਾਰ। ” 

-ਗਉ ੫, ਸੁਖ ੧੧, ੫:੧੦ (277) 
ਹੋਰ ਰੂਪ: 
ਮਿਲਾਵਣਹਾਰਾ - 
“ਜੋਤੀ ਜੋਤਿ ਮਿਲਾਵਣਹਾਰਾ। ” (ਮਿਲਾਪ ਕਰਾ ਦੇਣ ਦੇ ਸਮਰਥ) 

-ਆਸਾ ੧, ਅਸ ੧, ੫:੪ (411) 
ਮਿਲਾਵਣਹਾਰੀਆ - 
“ਗੁਰਮੁਖੀਆ ਹਰਿ ਮੇਲੂ ਮਿਲਾਵਣਹਾਰੀਆ। ” 

-ਸੋਰ ੪, ਵਾਰ ੮:੪ (645) 

ਮਿਲਾਵਹਾਰੁ - 
“ਸਭਨਾ ਜੀਆ ਕਾ ਇਕੁ ਦਾਤਾ ਜੋਤੀ ਜੋਤਿ ਮਿਲਾਵਣਹਾਰੁ । ? 

-ਸਿਰੀ ੩, ਅਸ ੨੩, ੯੨ (68) 


ਮਿਲਾਵਣਿਆ - ਮੇਲ ਹੁੰਦਾ ਹੈ, ਮਿਲਾਉਂਦਾ ਹੈ 
“ਜਿਨ ਸਤਿਗੁਰੁ ਮਿਲਿਆ ਸੇ ਵਡਭਾਗੀ ਪੂਰੈ ਕਰਮਿ ਮਿਲਾਵਣਿਆ। ”” 
੍‌੍ -ਮਾਝ ੩, ਅਸ ੩, ੩:੩ (110) 
“ਨਾਨਕ ਨਾਮੁ ਮਿਲੈ ਵਡਿਆਈ ਆਪੇ ਮੇਲਿ ਮਿਲਾਵਣਿਆ। ” (ਮਿਲਾਉਂਦਾ ਹੈ) 
-ਮਾਝ ੩, ਅਸ ੩, ੮:੩ (111) 


ਮਿਲਾਵੜਾ --- ਮੇਲ, ਮਿਲਾਪ, ਭੇਟ 
“ਸਹਜੇ ਸਾਚਿ ਮਿਲਾਵੜਾ ਸਾਚੁ ਵਡਾਈ ਦੇਇ। ” 
-ਸਿਰੀ ੩, ੪੭, ੧:੩ (31) 


ਮਿਲਾਵਾ ---- (1) ਮਿਲਾਪ, ਮੇਲ 
“ਸਤਗੁਰੁ ਸਚੁ ਪੁਭੁ ਨਿਰਮਲਾ ਸਬਦਿ ਮਿਲਾਵਾ ਹੋਇ। ” 
-ਸਿਰੀ ੩, ੩੬, ੧":੨ (27) 
“ਨਾਨਕੁ ਕਹੈ ਸਿਆਣੀਏ ਇਉ ਕੰਤ ਮਿਲਾਵਾ ਹੋਇ। ” 
-ਸੂਹੀ ੩, ਵਾਰ ੨੦ਸ, ੨, ੨੨੨ (792) 
(2) ਰਲਵਾ, ਮਿਲਣਾ 
“ਬਾਬਾ ਬਿੰਦਹਿ ਬਿੰਦ ਮਿਲਾਵਾ। ”” 
-ਗਉ ਕਬ, ਬਾਅ ੨੯੪੧ (341) 
““ਭਭਾ ਭੇਦਹਿ ਭੇਦ ਮਿਲਾਵਾ। ” (ਮਿਲਾ ਦਿੱਤਾ, ਰਲਾ ਦਿੱਤਾ) 
-ਗਉ ਕਬ, ਬਾਅ ੩੦:੧ (342) 


“ਪਾਵ ਮਿਲਾਵੇ ਕੋਲਿ ਕਵਲਜਿਵੈ ਬਿਗਸਾਵਦੋ।  (ਛੁਹਾਏ) 
-ਮਾਰੂ ੫, ਵਾਰ ੧੩ਸ, ੫, ੨:੨ (1098) 





3524 


ਹੋਰ ਰੂਪ: 
ਮਿਲਾਂਵੈ - 
“ਸਤਿਗੁਰੁ ਦਾਤਾ ਹਰਿ ਨਾਮ ਕਾ ਪ੍ਰਭੁ ਆਪਿ ਮਿਲਾਵੈ ਸੋਇ। ” (ਮੇਲਾਪ ਕਰਾਏ, 
ਮੇਲੇ) 
-ਸਿਰੀ ੪, ੬੫, ੨:੧ (39) 
“ਤਿਸ ਕਉ ਵਾਹੁ ਵਾਹੁ ਜਿ ਮੇਲਿ ਮਿਲਾਵੈ। ” (ਕਰਾਏ) 
-ਗਉ ੧, ਅਸ ੧੨, ੬:੩ (226) 


(1) ਮਿਲ ਕੇ, ਸੰਪਰਕ ਵਿਚ ਆ ਕੇ 
“ਸਭਿ ਸੁਰਤੀ ਮਿਲਿ ਸੁਰਤਿ ਕਮਾਈ। ”” 
-ਆਸਾਂ ੧, ਸੋਦ ੨, ੨੧ (9) 
“ਮਨ ਪਿਆਰਿਆ ਜੀਉ ਮਿਤ੍ਰਾ ਹਰਿ ਜਲ ਮਿਲਿ ਜੀਵੇ ਮੀਨਾ। ” 
-ਸਿਰੀ ੫, ਛੰਤ ੨, ੫:੨ (80) 
(2) ਰਲ ਕੇ, ਇਕਠੇ ਹੋ ਕੇ 
“ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੂ। ? 
-ਗਉ ੧, ਸੋਹ ੧, ੩:੧ (12) 
“ਮਿਲਿ ਕੈ ਕਰਹ ਕਹਾਣੀਆ ਸੰਮੁਥ ਕੰਤ ਕੀ ਆਹ। ” (ਇਕਠੀਆਂ ਹੋਕੇ) 
-ਸਿਰੀ ੧, ੧੦, ੧:੨ (17) 
“ਏਕਾ ਸੰਗਤਿ ਇਕਤੁ ਗ੍ਰਿਹਿ ਬਸਤੇ ਮਿਲਿ ਬਾਤ ਨ ਕਰਤੇ ਭਾਈ। ”” 
-ਗਉਂ ੫, ੧੨੨”, ੨੧੧ (205) 
(3) ਸਮੋ ਕੇ, ਰਲ ਕੇ 
“ਆਪ ਗਇਆ ਸੁਖੁ ਪਾਇਆ ਮਿਲਿ ਸਲਲੈ ਸਲਲ ਸਮਾਇ। ”? 
- ਸਿਰੀ ੧, ੨੨, ੨੧੨ (22) 
(4) ਮਿਲੀ 
“ਸਹਜ ਕਲਾਲਨਿ ਜਉ ਮਿਲਿ ਆਈ। ” 
-ਗਉ ਕਬ, ੨੭, ੨੧ (328) 


ਮਿਲਿਓ ---- ਮਿਲਿਆ, ਲਭਾ, ਪ੍ਰਾਪਤ ਹੋਇਆ 
“ਭੇਤੁ ਚੇਤੁ ਹਰਿ ਕਿਸੈ ਨ ਮਿਲਿਓ ਜਾ ਜਮਿ ਪਕੜਿ ਚਲਾਇਆ। ”” 
-ਸਿਰੀ ੧, ਪਹ ੧, ੪੪੩ (75) 
“ਸਹਜਿ ਮਿਲਿਓ ਪਾਰਬ੍ਰਹਮੁ ਨਿਸੰਗੁ। ” (ਮਿਲ ਪਿਆ) 


-ਗਉ ੫. ੩, ੪:੪ (236) 
“ਐਸੋ ਅਮਰੁ ਮਿਲਿਓ ਭਗਤਨ ਕਉ ਰਾਚਿ ਰਹੇ ਰੰਗਿ ਗਿਆਨੀ। ”? 
-ਟੋਡੀ ੫, ੧, ੧:੨ (711) 
ਮਿਲਿਓਹਿ --- ਮਿਲਿਆ ਹੈ 
“ਜੋ ਤਉ ਕੀਨੇ ਆਪਣੇ ਤਿਨਾ ਕੂੰ ਮਿਲਿਓਹਿ। ” 
-ਸਿਰੀ ੫, ਛੰਤ ੩, ੪ਡ:੧ (81) 
ਮਿਲਿਅਉ --- ਮਿਲਿਆ 
“ਅਨਿਕ ਭੇਖ ਅਰੁ ਭਿਆਨ ਧਿਆਨ ਮਨਹਠਿ ਮਿਲਿਅਉ ਨ ਕੋਇ।”” 
- ਗਉਂ ੫, ਬਾਅ ਪਸ:੧ (251) 





3525 


ਮਿਲਿਆ ---- (1) ਪ੍ਰਾਪਤ ਹੋਇਆ 
“ਸਚੁ ਮਿਲਿਆ ਤਿਨ ਸੋਫੀਆ ਰਾਖਣ ਕਉ ਦਰਵਾਰੁ । ” 
- ਸਿਰੀ ੧, ੫, ੧:੩ (15) 
“ਜਿਨੀ ਸਤਿਗੁਰੁ ਸੇਵਿਆ ਤਿਨ ਅਗੈ ਮਿਲਿਆ ਥਾਉ। ”? 
- ਸਿਰੀ ੫, ੭੫, ੧੧੪ (43) 
(2) ਸੰਪਰਕ ਵਿਚ ਆਇਆ, ਮਿਲ ਪਿਆ 
“ਜਿਨ ਕਉ ਪੂਰਬਿ ਲਿਖਿਆ ਤਿਨ ਸਤਗੁਰੁ ਮਿਲਿਆ ਆਇ। ”” 
-ਸਿਰੀ ੩, ੩੬, ੪:੪ (27) 
“ਧੰਨੁ ਸੁ ਵੇਲਾ ਜਿਤੁ ਮੈ ਸਤਿਗੁਰੁ ਮਿਲਿਆ। ? (ਭਾਵ ਦਰਸ਼ਨ ਹੋਏ) 
-ਮਾਝ ੫, ੧੭, ੧੧ (99) 
“ਜਾ ਜਮਿ ਪਕੜਿ ਚਲਾਇਆ ਵਣਜਾਰਿਆ ਮਿਤ੍ਰਾ ਕਿਸੇ ਨ ਮਿਲਿਆ ਭੇਤੁ । ” 
(ਭਾਵ ਪ੍ਰਾਪਤ ਹੋ ਗਿਆ, ਲਭਾ) 
-ਸਿਰੀ ੧, ਪਹ ੧, ੪੨ (75) 
“ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ। ” (ਮਿਲ ਪਿਆ) 
-ਮਾਝ ੫. ਬਾਰਾ ੧੧੧ (135) 
(3) ਰਲ ਗਿਆ, ਸੰਜੁਗਤ ਹੋ ਗਿਆ 
“ਨਾਨਕ ਤਤੁ ਤਤ ਸਿਉ ਮਿਲਿਆ ਪੁਨਰਪਿ ਜਨਮਿ ਨ ਆਹੀ। ” 
-ਗਉ ੩, ੩੫, ੪:੨ (162) 
(4) ਮਿਲਣ ਨਾਲ, ਮਿਲਿਆ 
“ਜਿਨ ਮਿਲਿਆ ਦੁਖ ਜਾਹਿ ਹਮਾਰੇ । ” 
-ਗਉ ੪, ੪੧, ੧":੨ (164) 
“ਜਿਨ ਮਿਲਿਆ ਆਤਮ ਪਰਗਾਸੁ । ”” 
-ਗਉ ੫. ੧੭੦, ੧:੨ (200) 
ਹੋਰ ਰੂਪ: 
ਮਿਲਿਆਂ - 
“ਹਰਿ ਜਨ ਕਉ ਮਿਲਿਆਂ ਸੁਖੁ ਪਾਈਐ ਸਭ ਦੁਰਮਤਿ ਮੈਲੁ ਹਰੈ। ” (ਮਿਲਣ 
ਨਾਲ) 
-ਮਲਾ ੪, ੩, ੨੨ (1263) 
ਮਿਲਿਐ - 
“ਸਾਜਨ ਮਿਲਿਐ ਸੁਖੁ ਪਾਇਆ ਜਮਦੂਤ ਮੁਏ ਬਿਖੁ ਖਾਇ। ” (ਮਿਲਣ ਤੇ) 
-ਸਿਰੀ ੧, ਅਸ ੪, ੫:੨ (55) 


“ਤਿਨ ਕਉ ਮਿਲਿਬੋ ਸਾਰਿੰਗ ਪਾਨੀ। ? 
-ਗੋੱਡ ਕਬ, ੧੧, ੧:੪ (873) 
(1) ਸੰਜੁਗਤ ਹੋਈ, ਮਿਲਾਪ ਵਿਚ ਆਈ 
“ਸਬਦਿ ਮਿਲੀ ਨ ਵੀਛੁੜੈ ਪਿਰ ਕੈ ਅੰਕਿ ਸਮਾਇ। ”” 
-ਸਿਰੀ ੩, ਅਸ ੨੧, ੨:੩ (66) 


ਹੋਰ ਰੂਪ: 





3526 


ਮਿਲੀਆਂ - 
“ਮਿਲੀਆਂ ਆਇ ਸੰਜੋਗਿ ਜਾਂ ਤਿਸੁ ਭਾਵੀਆ। ”” 
-ਰਾਮ ੫, ਵਾਰ ੧੫:੮ (964) 
(2) ਰਲੀ, ਮਿਲ ਗਈ, ਵਿਚ ਸਮਾਈ, ਸਮਾ ਗਈ 
“ਜੋਤੀ ਜੋਤਿ ਮਿਲੀ ਸੁਖੁ ਪਾਇਆ ਜਨ ਨਾਨਕ ਇਕੁ ਪਸਾਰਿਆ ਜੀਉ। ”” 
-ਮਾਝ ੫, ੧੦, ੪:੩ (97) 
ਹੋਰ ਰੂਪ: 
ਮਿਲੀਆਂ - 
“ਹਰਿ ਤੁਠੈ ਢੁਲਿ ਢੁਲਿ ਮਿਲੀਆ ਜੀਉ। ” 
-ਗਉ ੪, ੬੬, ੧:੪ (173) 
(3) ਪ੍ਰਾਪਤ ਹੋਈ 
“ਨਾਨਕ ਭਗਤ ਮਿਲੀ ਵਡਿਆਈ। ” 
-ਆਸਾ ੫, ੨੪, ੪2੨ (377) 
“ਅਬ ਮਸਲਤਿ ਮੋਹਿ ਮਿਲੀ ਹਦੂਰਿ। ” (ਦਰਗਾਹ ਤੋ ਸਲਾਹ ਪ੍ਰਾਪਤ ਹੋਈ) 
- ਆਸਾ ੫, ੫੩, ੧੨ (384) 
ਮਿਲੀਆਸੁ --- ਮਿਲ ਸਕੀ 
“ਧਨ ਕੂ ਕੇੱਦੀ ਗੋਰ ਮੇ ਤੈ ਸਹ ਨਾ ਮਿਲੀਆਸੁ । ” 
-ਸਲੋ ਫਰ, ੫੪:੨ (1380) 
ਮਿਲੀਐ ---- (1) ਮਿਲੀਦਾ ਹੈ, ਮਿਲ ਸਕੀਦਾ ਹੈ 


“ਜੇ ਲੋੜਹਿ ਵਰੁ ਕਾਮਣੀ ਨਹ ਮਿਲੀਐ ਪਿਰ ਕੂਰਿ। ” 


-ਸਿਰੀ ੧, ੯, ੧੨ (17) 
“ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ। ” (ਮਿਲੀਏ, ਭੇਟ ਕਰੀਏ) 


-ਮਾਝ ੫, ੮, ੩੨ (97) 
(2) ਮਿਲਓ 


“ਮੋ ਕਉ ਧਾਰਿ ਕ੍ਰਿਪਾ ਮਿਲੀਐ ਗੁਰ ਦਾਤੇ ਹਰਿ ਨਾਨਕ ਭਗਤਿ ਓਮਾਹਾ। ”” 
-ਜੈਤ ੪, ੮, ੪:੩ (699) 


“ਜਿਉ ਪੁਤਿਬਿੰਬੁ ਬਿੰਬ ਕਉ ਮਿਲੀਹੈ ਉਦਕ ਕੁੰਭੁ ਬਿਗਰਾਨਾ। ”” 
-ਆਸਾ ਕਬ, ੧, ੪੧ (475) 


“ਪ੍ਰਭ ਸੰਗਿ ਮਿਲੀਜੈ ਇਹੁ ਮਨੁ ਦੀਜੈ। ”” 
-ਆਸਾ ੫, ੧੫੦, ੨੧ (408) 
(2) ਮਿਲ ਪਵੇ 
“ਹਰਿ ਕਾ ਭਾਣਾ ਤਿਨੀ ਮੰਨਿਆ ਜਿਨਾ ਗੁਰੂ ਮਿਲੀਜੈ। ” 
-ਗੂਜ ੩, ਵਾਰ ੧੬:੫ (515) 
(3) ਮਿਲਣਯੋਗ 
“ਮੇਰਾ ਠਾਕੁਰੁ ਵਡਾ ਵਡਾ ਹੈ ਸੁਆਮੀ ਹਮ ਕਿਉ ਕਰਿ ਮਿਲਹ ਮਿਲੀਜੈ। ”” 





ਵੀ 


-ਕਲਿ ੪, ਅਸ ੨, ੮:੧ (1324) 


-<-- ਮਿਲਾ ਦਿੱਤਾ 
“ਸਬਦੇ ਹਉਮੈ ਖੋਈਐ ਹਰਿ ਮੇਲਿ ਮਿਲੀਤਾ। ” 
-ਗੂਜ ੩, ਵਾਰ ੪:੪ (510) 


“ਮਿਲੂ ਸਾਧਸੰਗਤਿ ਭਜੁ ਕੇਵਲ ਨਾਮ। ”” 
-ਆਸਾ ੫. ਸੋਪੁ ੪, ੧:੪ (12) 
“ਸੁਣਿ ਮਨ ਮਿਤ ਪਿਆਰਿਆ ਮਿਲੁ ਵੇਲਾ ਹੈ ਏਹ। ? 
-ਸਿਰੀ ੧, ੧੭, ੧੨੧ (20) 


(1) ਰਲਦੇ/ਮਿਲਾਪ ਕਰਦੇ/ਮਿਲ ਜਾਂਦੇ ਹਨ 
“ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸੁ ਤਰਿਆ। ?” 
-ਗੂਜ ੫, ੫, ੧":੧ (10) 
(2) ਮਿਲਦੀ ਭਾਵ ਪ੍ਰਾਪਤ ਹੁੰਦੀ ਹੈ 
“ਸਹਜਿ ਸੁਭਾਇ ਮਿਲੇ ਸਾਬਾਸਿ। ”” 
-ਗਉ ੧, ੧੧, ੨੧੨ (154) 
“ਸਭਿ ਅਰਥਾ ਸਭਿ ਧਰਮ ਮਿਲੇ ਮੇਨਚਿਦਿਆ ਸੋ ਫਲੁ ਪਾਇਆ ਰਾਮ। ”? 
-ਆਸਾ ੪, ਛੰਤ ੯, ੬:੨ (443) 


(3) ਮਿਲਿਆ, ਮਿਲਣ ਨਾਲ 
“ਹਰਖ ਜੋਗ ਹਾਨਿ ਮਿਰਤੁ ਦੂਖ ਸੁਖ ਚਿਤਿ ਸਮਸਰਿ ਗੁਰ ਮਿਲੇ। ” 


-ਗਉ ੫, ੧੫੯”, ੧":੨ (214) 


-ਗਉ ੫. ਸੁਖ ੧੧, ੩:੧੦ (277) 


“ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ । ”? 
-ਜਪੁ ੧, ੨੧੨ (1) 
“ਨਾਨਕ ਪੂਰਾ ਜੇ ਮਿਲੈ ਕਿਉ ਘਾਟੈ ਗੁਣ ਤਾਸ। ” (ਮਿਲ ਪਵੇ) 
-ਸਿਰੀ ੧, ੯, ੪:੩ (17) 
(2) ਪ੍ਰਾਪਤ ਹੁੰਦਾ/ਲਭਦਾ ਹੈ 
“ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ। ”” 
-ਜਪੁ ੧, ੬੧੨ (2) 
(3) ਰਲਣਾ, ਮਿਲਣਾ 
“ਧਾਤੁ ਮਿਲੈ ਫੁਨਿ ਧਾਤੁ ਕਉ ਸਿਫਤੀ ਸਿਫਤਿ ਸਮਾਇ। ” 
-ਸਿਰੀ ੧, ੧੨, ੧:੧ (18) 
(4) ਜੁੜਦੇ, ਮੇਲ ਪ੍ਰਾਪਤ ਕਰਦੇ 
“ਸਬਦਿ ਮਿਲੈ ਸੋ ਮਿਲਿ ਰਹੈ ਜਿਸ ਨਉ ਆਪੇ ਲਏ ਮਿਲਾਇ। ” 
-ਸਿਰੀ ੩, ੩੬, ੨੧ (27) 





3528 


(3) ਮਿਲਦਾ ਭਾਵ ਹੁੰਦਾ 
“ਅਉਗੁਣ ਵੰਤੀ ਗੁਣੁ ਕੋ ਨਹੀ ਬਹਣਿ ਨ ਮਿਲੈ ਹਦੂਰਿ। ” 
-ਸਿਰੀ ੩, ੫੯, ੨੯੧ (37) 


-ਆਸਾਂ ੫, ੩੪, ੨੨ (359) 


ਹ =੩_% _ 
“ਕੋਈ ਆਇ ਮਿਲੈਗੋ ਗਾਹਕੀ ਲੇਗੋ ਮਹਗੇ ਮੋਲਿ। ? (ਮਿਲੇਗਾ) 
-ਸਲੋ ਕਬ, ੨੨੫੨ (1376) 


“ਕਹੁ ਨਾਨਕ ਕੁੰਭੁ ਜਲੈ ਮਹਿ ਡਾਰਿਓ ਅੰਭੈ ਅੰਭ ਮਿਲੋ । ” 

-ਸਾਰ ੫, ੩, ੪੧੨ (1203) 

ਮਿਲੋਗਨੀ --- ਮਿਲ ਜਾਂਦਾ ਹੈ 

“ਕਹੁ ਨਾਨਕ ਹਮ ਤੁਮ ਗੁਰਿ ਖੋਈ ਹੈ ਅੰਭੈ ਅੰਭੁ ਮਿਲੋਗਨੀ। ”” 

-ਰਾਮ ੫, ੩, ੪:੨ (883) 

---- ਮਿਲ ਗਿਆ 
“ਗੁਰੁ ਮਿਲ੍ਿਉ ਸੋਇ ਭਿਖਾ ਕਹੈ ਸਹਜ ਰੰਗਿ ਦਰਸਨੁ ਦੀਅਉ। ” 
-ਸਵ ੩, ੧੯:੬ (1395) 


“ਕੁਲ ਜਨ ਮਧੇ ਮਿਲ੍ਹਿ ਸਾਰਗ ਪਾਨ ਰੇ। ” 
-ਧਨਾ ਤ੍ਰਿਲੋ, ੧, ੧:੨ (695) 


“ਕੂੜੁ ਮੀਆ ਕੂੜੁ ਬੀਬੀ ਖਪਿ ਹੋਏ ਖਾਰੁ । 
-ਆਸਾ ੧, ਵਾਰ ੧੦ਸ, ੧, ੧:੫ (468) 


(2) ਸਰਦਾਰ, ਚੌਧਰੀ 
“ਤੁ ਸੁਲਤਾਨੁ ਕਹਾ ਹਉ ਮੀਆ ਤੇਰੀ ਕਵਨ ਵਡਾਈ। ” 
ਕੂ -ਬਿਲਾ ੧, ੧, ੧੧ (795) 
(3) ਪਿਤਾ 
“ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ। ? 
-ਬਸੰ ੧, ਅਸ ੮, ੬:੨ (1191) 
ਮੀ'ਹ, ਬਾਰਸ਼ 
“ਕਾਲਾ ਗੰਢੁ ਨਦੀਆ ਮੀਹ ਝੋਲ। ”” 
-ਮਾਝ ੧, ਵਾਰ ੧੨ਸ, ੧, ੨੧੭ (143) 





ਇਸ 


“ਖਾਲੀ ਚਲੇ ਧਣੀ ਸਿਉ ਟਿਬੇ ਜਿਉ ਮੀਹਾਹੁ। ? 
-ਸਲੋ ਫਰ, ੧੦੫:੨ (1383) 


“ਮਾਰੂ ਮੀਹਿ ਨ ਤ੍ਰਿਪਤਿਆ ਅਗੀ ਲਹੈ ਨ ਭੁਖ। ” 
-ਮਾਝ ੧, ਵਾਰ ੨੩ਸ, ੧, ੧:੧ (148) 


-ਮਾਝ ੫. ੩੯, ੧੧ (105) 


“ਜਨ ਨਾਨਕ ਕਉ ਹਰਿ ਕਿਰਪਾ ਧਾਰੀ ਗੁਰ ਬਚਨ ਧਿਆਇਓ ਘਰੀ ਮੀਕ। ”” 
-ਪੁਭਾ ੫, ੩, ੪:੨ (1336) 
ਬਰਾਬਰ, ਤੁਲ 
“ਹੀਰਾ ਲਾਲੁ ਅਮੋਲਕੁ ਹੈ ਭਾਰੀ ਬਿਨੁ ਗਾਹਕ ਮੀਕਾ ਕਾਖਾ। ” (ਕਖ ਦੇ ਬਰਾਬਰ) 
-ਜੈਤ ੪, ੨, ੧:੧ (696) 


“ਨਾਨਕ ਜਲੁ ਜਲਹਿ ਸਮਾਇਆ ਜੋਤੀ ਜੋਤਿ ਮੀਕੇ ਰਾਮ। ? 
-ਬਿਲਾ ੫. ਛੰਤ ੫, ੪:੪ (848) 


“ਜਨ ਕਾ ਰਾਖਾ ਆਪਿ ਸੁਆਮੀ ਬੇਮੁਖ ਕਉ ਆਇ ਪਹੂਚੀ ਮੀਚ ।” 
-ਸਾਰ ੫, ੧੦੬, ੧":੨ (1224) 


“ਨਰਕ ਸੁਰਗ ਭੂਮਤਉ ਘਣੋ ਸਦਾ ਸੰਘਾਰੈ ਮੀਚੁ । ” 
-ਗਉ ੫, ਥਿਤੀ ੩:੨ (297) 


“ਅਖੀ ਤੇ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ । ? 
-ਧਨਾ ੧, ੮, ੧":੨ (662) 


“ਜੋ ਬਿਨੁ ਪਰਤੀਤੀ ਕਪਟੀ ਕੂੜੀ ਕੂੜੀ ਅਖੀ ਮੀਟਦੇ ਉਨ ਕਾ ਉਤਰਿ ਜਾਇਗਾ ਝੂਠੁ 
ਗੁਮਾਨੁ। ” 
-ਸੂਹੀ ੪, ੧੧, ੩੨ (734) 


“ਚਉਥੈ ਆਈ ਊੱਘ ਅਖੀ ਮੀਟਿ ਪਵਾਰਿ ਗਇਆ। ” 





3530 


-ਮਾਝ ੧, ਵਾਰ ੧੭ਸ, ੧, ੧:੭ (146) 


“ਹਰਿ ਕਾ ਨਾਮੁ ਅੰਮ੍ਰਿਤ ਰਸੁ ਚਾਖਿਆ ਮਿਲਿ ਸਤਿਗੁਰ ਮੀਠ ਰਸ ਗਾਨੇ। ” 
-ਗਉਂ ੪, ੫੬, ੨੨ (170) 
“ਪ੍ਰਭ ਕਾ ਕੀਆ ਜਨ ਮੀਠ ਲਗਾਨਾ । ”” 
-ਗਉ ੫. ਸੁਖ ੧੪, ੮:੫ (282) 


“ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ। ? (ਮਿਠਾ) 
-ਸਿਰੀ ੧, ੪, ੨੨ (15) 
ਮੀਠੀ - 
“ਸਕਰਖੰਡੁ ਮਾਇਆ ਤਨਿ ਮੀਠੀ ਹਮ ਤਉ ਪੰਡ ਉਚਾਈ ਰੇ ।”” 
-ਗਉ ੧, ੧੬, ੨:੧ (156) 
“ਇਉ ਕਿੰਕੁਰੀ ਆਨੁਪ ਵਾਜੈ । ? 
“ਸੁਣਿ ਜੋਗੀ ਕੈ ਮਨਿ ਮੀਠੀ ਲਾਗੇ। ” (ਅਨੰਦ ਦਾ ਦਿਨ) 
-ਰਾਮ ੫, ੧੨, ੪":੧;੨ (886) 
(2) ਮਿਠਾ ਭਾਵ ਪਿਆਰਾ 
““ਜਿਨ੍ਹ ਹਰਿ ਮੀਠ ਲਗਾਨਾ ਤੇ ਜਨ ਪਰਧਾਨਾ ਤੇ ਊਤਮ ਹਰਿ ਹਰਿ ਲੋਗ ਜੀਉ। ” 
-ਆਸਾ ੪, ਛੰਤ ੧੦, ੪2੧ (445) 
“ਜਿਨ ਸਤਿਗੁਰੁ ਪੁਰਖੁ ਜਿਨਿ ਹਰਿ ਪ੍ਰਭੁ ਪਾਇਆ ਮੋ ਕਉ ਕਰਿ ਉਪਦੇਸੁ ਹਰਿ ਮੀਠ 


-ਗੂਜ ੪, ੬, ੧:੧ (494) 


“ਗੁਰਮਤਿ ਨਾਮੁ ਮੀਠਾ ਮਨਿ ਭਾਇਆ ਜਨ ਨਾਨਕ ਨਾਮਿ ਮਨੁ ਭੀਜੈ ਜੀਉ। ” 
(ਪਿਆਰਾ) 
-ਮਾਝ ੪, ੪, ੪:੩ (95) 
“ਸੋਈ ਸਿਆਣਾ ਸੋ ਪਤਿਵੰਤਾ ਹੁਕਮੁ ਲਗੈ ਜਿਸੁ ਮੀਠਾ ਜੀਉ। ”” 
-ਮਾਝ ੫, ੪੯, ੧੨ (108) 


ਮੀਠੀ - 
“ਅੰਮ੍ਰਿਤ ਬਾਣੀ ਗੁਰ ਕੀ ਮੀਠੀ। ” 


-ਮਾਝ ੩, ਅਸ ੮, ੧੧ (113) 


“ਬਈਅਰਿ ਬੋਲੈ ਮੀਠੁਲੀ ਭਾਈ ਸਾਚੁ ਕਹੈ ਪਿਰ ਭਾਇ। ”” 

-ਸੋਰ ੧, ਅਸ ੪, ੮:੧ (637) 
ਮਿਠੇ, ਸਵਾਦਿਸ਼ਟ 
“ਰਾਮ ਨਾਮੁ ਘਟ ਅੰਤਰਿ ਨਾਹੀ ਹੋਰਿ ਜਾਣੈ ਰਸ ਕਸ ਮੀਠੇ । ? 





3531 


-ਸਿਰੀ ੧, ਪਹ ੨, ੨੧੩ (75) 
ਹੋਰ ਰੂਪ: 
“ਰਸਨਾ ਸੋਈ ਲੋਭਿ ਮੀਠੈ ਸਾਦਿ। ” (ਮਿਠੇ, ਸੂਾਦਿਸ਼ਟ) 
-ਗਉ ੫, ੮੯, ੧:੩ (182) 
ਮੀਠੋ - 
“ਪੂਰਨ ਪਰਮਾਨੰਦ ਮਨਿ ਮੀਠੋਂ ਤਿਸੁ ਬਿਨੁ ਦੂਸਰ ਨਾਹਿ। ” (ਮਿਠਾ ਭਾਵ ਪਿਆਰਾ) 
-ਸਾਰ ੫, ੯੫, ੧:੨ (1222) 
(ਸੰ. ਮੰਡੂਕ) ਮੈੱਡਕ, ਡਡੂ 
“ਐਬ ਤਨਿ ਚਿਕੜੋ ਇਹੁ ਮਨੁ ਮੀਡਕੋ ਕਮਲ ਕੀ ਸਾਰ ਨਹੀ ਮੂਲਿ ਪਾਈ। ” 
-ਸਿਰੀ ੧, ੨੭, ੨੧੧ (24) 


“ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ। ” 
=ਗੁਜ 6, 9, ੧੩੧ (00) 


“ਨਹ ਚਿੰਤਾ ਬਨਿਤਾ ਸੁਤ ਮੀਤਹ ਪ੍ਰਵਿਰਤਿ ਮਾਇਆ ਸਨਬੰਧਨਹ। ”” 
-ਸਮ ੫, ੧੫੧੨ (1355) 


“ਕਰਉ ਬੇਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ। 
-ਗਉ ੫. ਸੋਹ ੫, ੧:੧ (13) 


“ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤਿ ਸੁਣਾਈਆ। ” 
-ਤਿਲੰ ੪, ਅਸ ੨, ੧:੧ (725) 
ਹੋਰ ਰੂਪ: 


ਮੀਤੁ - 
“ਨਾਨਕ ਸਤਗੁਰੁ ਮੀਤੁ ਕਰਿ ਸਚੁ ਪਾਵਹਿ ਦਰਗਹ ਜਾਇ । ”! (ਮਿੱਤਰ) 
-ਸਿਰੀ ੧, ੨੦, ੪:੩ (22) 


ਮਿੱਤਰ 
“ਦਯ ਗੁਸਾਈ ਮੀਤੁਲਾ ਤੂੰ ਸੰਗਿ ਹਮਾਰੈ ਬਾਸੁ ਜੀਉ। ” 
-ਗਉ ੫, ੧੧੬”, ੧":੧ (203) 

(ਸੰ.) ਮੱਛੀ 
“ਤੂੰ ਜਲਨਿਧਿ ਹਮ ਮੀਨ ਤੁਮਾਰੇ । ? 

੍‌੍ -ਮਾਝ ੫, ੨੧, ੧:੧ (100) 
“ਬ੍ਰਹਮ ਕਮਲ ਪੁਤੁ ਮੀਨ ਬਿਆਸਾ ਤਪੁ ਤਾਪਨ ਪੂਜ ਕਰਾਂਵੈਗੋ। ” (ਮਹਾਨ ਕੋਸ਼ 
ਇਥੇ ਅਰਥ ਬਿਆਸ ਰਿਸ਼ੀ ਦੀ ਮਾਂ “ਮਤਸਯੋਦਰੀ” ਕਰਦੇ ਹਨ) 





3532 


-ਕਾਨ ੪, ਅਸ ੨, ੬:੧ (1309) 


“ਤਿਅਕਤ ਜਲੰ ਨਹ ਜੀਵ ਮੀਨੰ ਨਹ ਤਿਆਗਿ ਚਾਤ੍ਰਿਕ ਮੇਘ ਮੰਡਲਹ। ”” (ਮੱਛੀ) 
-ਜੈਤ ੫, ਵਾਰ ੧੨ਸ, ੫, ੧:੧ (708) 
ਮੀਨਾ - 
“ਮਨ ਪਿਆਰਿਆ ਜੀਉ ਮਿਤ੍ਰਾ ਹਰਿ ਜਲ ਮਿਲਿ ਜੀਵੇ ਮੀਨਾ। ” (ਮੱਛੀ) 
-ਸਿਰੀ ੫, ਛੰਤ ੨, ੫:੨ (80) 
ਮੀਨਿ - 
““ਫੂਲੁ ਭਵਰਿ ਜਲੁ ਮੀਨਿ ਬਿਗਾਰਿਓ। ” (ਮਛੀ ਨੇ) 
-ਗੂਜ ਰਵਿ, ੧, ੧:੨ (525) 
ਮੀਨੂ - 
“ਬਿਨੁ ਜਲ ਕਮਲ ਸੁਨਾ ਥੀਐ ਬਿਨੁ ਜਲ ਮੀਨੁ ਮਰਾਇ। ” (ਮੱਛੀ) 
-ਸਿਰੀ ੧, ਅਸ ੧੫, ੮:੨ (63) 
ਮੀਨੇ - 
“ਹਰਿ ਜਲ ਨਿਧਿ ਹਮ ਜਲ ਕੇ ਮੀਨੇ ਜਨ ਨਾਨਕ ਜਲ ਬਿਨੁ ਮਰੀਐ ਜੀਉ। ”? 
(ਮੱਛੀਆਂ) 
-ਮਾਝ ੪, ੩, ੪:੩ (95) 
(ਫਾ: ਮੀਰ) ਸਰਦਾਰ, ਅਮੀਰ ਦਾ ਸੰਖੇਪ 
“ਨਾਮੇ ਕੇ ਸਾਮੀ ਮੀਰ ਮੁਕੰਦ। ” 
-ਤਿਲੰ ਨਾਮ, ੩, ੪:੨ (727) 
“ਜੈਸੀ ਦਾਸੇ ਧੀਰ ਮੀਰ। (ਭਾਵ ਮਾਲਕ) 
-ਬਸੰ ੫, ੬, ੧:੩ (1181) 
“ਸੂਰ ਨ ਬੀਰ ਨ ਮੀਰ ਨ ਖਾਨਮ ਸੰਗਿ ਨ ਕੋਊ ਦ੍ਰਿਸਟਿ ਨਿਹਾਰਹੁ । ” (ਬਾਦਸ਼ਾਹ) 
-ਸਮੁ ੫, ੫੯:੪ (1388) 


ਬਾਦਸ਼ਾਹ 
“ਲੋੜੀਦੋ ਹਭ ਜਾਇ ਸੋ ਮੀਰਾ ਮੀਰੰਨ ਸਿਰਿ। ” 
-ਮਾਰੂ ੫, ਵਾਰ ੧੨ਸ, ੫. ੧:੧ (1098) 


ਮਾਲਕ, ਸ਼ਾਹ 
“ਤੂ ਮੀਰਾ ਸਾਚੀ ਠਕੁਰਾਈ ਨਾਨਕ ਬਲਿ ਬਲਿ ਜਾਵਣਿਆ। ”” 
-ਮਾਝ ੫. ਅਸ ੩੭, ੮:੩ (132) 


“ਮੀਰਾਂ ਦਾਨਾਂ ਦਿਲ ਸੋਚ। ” (ਹੇ ਸਰਦਾਰ) 

-ਤਿਲੰ ੫, ੫, ੧੧ (724) 
ਮੰਤਰਾ - 
“ਕਹੁ ਕਬੀਰ ਨਦਰਿ ਕਰੇ ਜੇ ਮੱਹੋਰਾ। ” (ਬਾਦਸ਼ਾਹ, ਸਰਦਾਰ) 





3533 


-ਆਸਾ ਕਬ, ੧੦, ੪੯੧ (478) 


ਮੀਰ - 
“ਕੋਈ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ। ” 
- ਆਸਾ ੧, ਅਸ ੧੨, ੪੧੨ (417) 
ਮੀਰੇ - 
“£ਗਰੀਬ ਨਿਵਾਜਿ ਕਰੇ ਪੁ੍ਭੁ ਮੀਰੇ। ” (ਸ਼ਾਹ, ਅਮੀਰ) 
-ਮਾਰੂ ੫, ਸੋਲਾ ੧, ੪:੨ (1071) 


“ਜਨਮਤ ਕਸ ਨ ਮੁਓ ਅਪਰਾਧੀ। ” 
-ਗਉ ਕਬ, ੨੫, ੧":੨ (328) 
ਮਰ ਗਿਆ, ਖਤਮ ਹੋ ਗਿਆ, ਮੁਕ ਗਿਆ 
“ਮਈ ਖਰੀਤਿ ਪਿਆਰੁ ਗਇਆ ਮੁਆ ਵੈਰੁ ਵਿਰੋਧੁ। ” 
-ਸਿਰੀ ੧, ੧੪, ੩:੧ (19) 


“ਸਾਕਤੁ ਮੂੜ ਲਗੇ ਪਚਿ ਮੁਇਓ । ” 


-ਗਉ ੫. ਅਸ ੧੩, ੨੨ (241) 
ਹੋਰ ਰੂਪ: 
ਮੁਇਓਹਿ - 
“ਫਰੀਦਾ ਪਿਛਲ ਰਾਤਿ ਨ ਜਾਗਿਓਹਿ ਜੀਵਦੜੋ ਮੁਇਓਹਿ। ” 
-ਸਲੋ ਫਰ, ੧੦੭੧ (1383) 
ਮੁਇਆ - 
“ਮਇਆ ਜਿਤੁ ਘਰਿ ਜਾਈਐ ਤਿਤੁ ਜੀਵਦਿਆ ਮਰੁ ਮਾਰਿ। ” (ਮਰਨ ਉਪਰੰਤ) 
-ਸਿਰੀ ੧, ੧੮, ੨:੨ (21) 
“ਆਇਆ ਗਇਆ ਮੁਇਆ ਨਾਉ। ”! (ਮਰ ਗਿਆ, ਨਾ ਮਰ ਗਿਆ, ਨਾ ਖਤਮ ਹੋ 
ਗਿਆ) 
-ਮਾਝ ੧, ੧ਸ, ੧, ੨:੧੩ (138) 
“ਮੁਇਆ ਗੰਢੁ ਨੇਕੀ ਸਤੁ ਹੋਇ। ” (ਮੋਇਆਂ ਹੋਇਆਂ ਦੀ) 
-ਮਾਝ ੧, ਵਾਰ ੧੨ਸ, ੧, ੨:੧੦ (143) 
ਮੁਇਆਸੁ --- ਮੋਇਆ ਹੋਇਆ 
“ਮਤੁ ਜਾਣਹੁ ਜਗੁ ਜੀਵਦਾ ਦੂਜੇ ਭਾਇ ਮੁਇਆਸੁ । ” 
-ਸੋਰ ੪, ਵਾਰ ੩ਸ, ੩, ੧:੩ (643) 
“ਮਨਮੁਖੀਆ ਦੋਹਾਗਣੀ ਆਵਣ ਜਾਣਿ ਮੁਈਆਸੁ । (ਮਰਦੀਆਂ) 
-ਸਲੋ ੩, ੩੧:੪ (1416) 


“ਭਲੀ ਸਰੀ ਜਿ ਉਬਾਰੀ ਹਉਮੈ ਮੁਈ ਘਰਾਹੁ। ”? 
-ਸਿਰੀ ੧, ੧੧, ੧:੧ (18) 
“ਮਈ ਪਰੀਤਿ ਪਿਆਰੁ ਗਇਆ ਮੁਆ ਵੈਰੁ ਵਿਰੋਧੁ। ” (ਮੁਕ ਗਈ) 





3534 


-ਸਿਰੀ ੧, ੧੪, ੩:੧ (19) 
ਮੁਈਆ ---- ਮਰ ਗਏ 
“ਮਨਮੁਖਿ ਭਾਗ ਵਿਹੂਣਿਆ ਤਿਖ ਮੁਈਆ ਕੰਧੀ ਪਾਸਿ। ” 
-ਮਾਰੂ ੪, ੪, ੩:੩ (996) 
ਮਰ ਰਹੀਦਾ/ਜਾਈਦਾ ਹੈ 
“ਭਾਣੈ ਸਹੁ ਭੀਹਾਵਲਾ ਹਉ ਆਵਣਿ ਜਾਣਿ ਮੁਈਆਸਿ ਜੀਉ। ”” 
-ਸੂਹੀ ੧, ਕੁਚ ੨:੭ (762) 


ਮੁਈਆਸੁ - 
“ਮੁੰਢਹੁ ਭੁਲੀ ਨਾਨਕਾ ਫਿਰਿ ਫਿਰਿ ਜਨਮਿ ਮੁਈਆਸੁ। ? (ਮਰਦੀ ਹੈ) 
-ਸਿਰੀ ੪, ਵਾਰ ੧ਪ੫ਸ, ੫, ੨੧ (89) 
ਮਰ ਜਾਣੀਏ, ਬੇਸਮਝੇ 
“ਆਪਣੇ ਪਿਰ ਕੈ ਰੰਗਿ ਰਤੀ ਮੁਈਏ ਸੋਭਾਵੰਤੀ ਨਾਰੇ । ? 
-ਵਡ ੩, ਛੰਤ ੧, ੧:੧ (567) 
ਮਰੇ, ਮਰ ਗਏ 
“ਦੁਬਿਧਾ ਲਾਗੇ ਪਚਿ ਮੁਏ ਅੰਤਰਿ ਤ੍ਰਿਸਨਾ ਅਗਿ। ”? 
-ਸਿਰੀ ੧, ੧੪, ੨:੨ (19) 
“ਰਸੀਆ ਹੋਂਵੈ ਮੁਸਕ ਕਾ ਤਬਫੂਲੁ ਪਛਾਣੈ । ” 
-ਤਿਲ ੧, ਅਸ ੧, ੯੨ (725) 
ਔਖ, ਮੁਸ਼ਕਲ 
“ਜਹ ਮੁਸਕਲ ਹੋਵੈ ਅਤਿ ਭਾਰੀ। ? 
-ਗਉ ੫. ਸੁਖ ੨, ੧:੫ (264) 
ਹੋਰ ਰੂਪ: 


ਮੁਸਕਲੂ - 
“ਜਾ ਕਉ ਮੁਸਕਲੁ ਅਤਿ ਬਣੈ ਢੋਈ ਕੋਇ ਨ ਦੇਇ।” 


-ਸਿਰੀ ੫, ੨੬, ੧:੧ (70) 
(ਫਾ. ਮੁਸ਼ਕ) ਕਸਤੂਰੀ ਦੀ 
“ਅੰਤਰਿ ਵਾਸੁ ਬਹੁਤੁ ਮੁਸਕਾਈ ਭ੍ਰਮਿ ਭੂਲਾ ਮਿਰਗੁ ਸਿੰਬ੍ਰਾਰੇ। ” 
-ਨਟ ੪, ਅਸ ੪, ੪:੧ (982) 
(ਸੰ. =ਅੱਕ ਦੀ) ਅੱਕ ਦੀ ਗੰਧ ਅਰਥਾਤ ਬਦਬੂ 
“ਤਿਨ ਹਰਿ ਹਿਰਦੈ ਬਾਸੁ ਬਸਾਨੀ ਛੂਟਿ ਗਈ ਮੁਸਕੀ ਮੁਸਕਾਕ। ” 
-ਕਾਨ ੪, ੩:੨ (1295) 
ਹਸਦਾ/ਮੁਸਕਰਾਉਂਦਾ ਹੈ 
“ਕਾਟੈ ਪੇਡ ਡਾਲ ਪਰਿ ਠਾਢੌ ਖਾਇ ਖਾਇ ਮੁਸਕਾਰੈ । ” 





3535 


- ਸਾਰ ੫, ੧੦, ੩:੧ (1205) 


ਮੁਸਕਾਵਤ --- ਮੁਸਕਾਉਂਦਾ ਹੈ, ਹਸਦਾ/ਖੁਸ਼ ਹੁੰਦਾ ਹੈ 


“ਪੀਓ ਅੰਮ੍ਰਿਤ ਨਾਮੁ ਅਮੋਲਕ ਜਿਉ ਚਾਖਿ ਗੂੰਗਾ ਮੁਸਕਾਵਤ । ” 
- ਸਾਰ ੫. ੯, ੧:੨ (1205) 


“ਨਾਨਕ ਮੁਸਕਿ ਝਕੋਲਿਆ ਸਭੁ ਜਨਮੁ ਧਨੁ ਧੰਨਾ। ”” 
- ਆਸਾ ੪, ਛੰਤ ੧੫, ੧:੪ (449) 
ਖੁਸ਼ਬੂ ਫੈਲੀ ਹੈ 
“ਨਾਮੇ ਸੁਰਤਿ ਵਜੀ ਹੈ ਦਹ ਦਿਸਿ ਹਰਿ ਮੁਸਕੀ ਮੁਸਕ ਗੰਧਾਰੇ । ? 
- ਨਟ ੪, ਅਸ ੨, ੧:੨ (981) 
“ਤਿਨ ਹਰਿ ਹਿਰਦੈ ਬਾਸੁ ਬਸਾਨੀ ਛੂਟਿ ਗਈ ਮੁਸਕੀ ਮੁਸਕਾਨ। ” (ਗੰਧ) 
- ਕਾਨ ੪, ੪, ੩:੨ (1295) 


“ਹੂਰ ਨੂਰ ਮੁਸਕੁ ਖੁਦਾਇਆ ਬੰਦਗੀ ਅਲਹ ਆਲਾ ਹੁਜਰਾ। ” 
- ਮਾਰੂ ੫, ਸੋਲਾ ੧੨, ੫:੩ (1084) 


(ਸੰ.) ਮੁਠ 
“ਜਿਉ ਕਪਿ ਕੇ ਕਰ ਮੁਸਟਿ ਚਨਨ ਕੀ ਲੁਬਧਿ ਨ ਤਿਆਗੁ ਦਇਓ। ”” 
- ਗਉਂ ਕਬ, ੫੯, ੧:੧ (336) 


ਹੋਰ ਰੂਪ: 
ਮੁਸਟੀ - 
“ਮਰਕਟ ਮੁਸਟੀ ਅਨਾਜ ਕੀ ਮਨ ਬਉਰਾ ਰੇ ਲੀਨੀ ਹਾਥੁ ਪਸਾਰੁ। ” 
- ਗਉ ਕਬ, ੫੭, ੨:੧ (336) 


“ਨੈਣ ਪਸੰਦੋ ਸੋਇ ਪੇਖਿ ਮੁਸਤਾਕ ਭਈ। ”” 
- ਆਸਾ ੫, ੧੦੫, ੩:੧ (397) 
ਹੋਰ ਰੂਪ: 
ਮੁਸਤਾਕੁ - 
“ਕਰਤੇ ਕੁਦਰਤੀ ਮੁਸਤਾਕੁ । 
- ਤਿਲੰ ੫, ੪, ੧:੧ (724) 


“ਸੰਗ ਹੀ ਚੋਰ ਘਰੁ ਮੁਸਨ ਲਾਗ। ”” 
- ਬਸੰ ਕਬ, ੨, ੧2੨ (1193) 


ਮੁਸਨਹਾਰ --- ਲੁਟਣ ਵਾਲੇ 


“ਮੁਸਨਹਾਰ ਪੰਚ ਬਟਵਾਰੇ । ” 
-ਗਉਂ ੫, ੮੯, ੨:੩ (182) 





3536 


(ਅ. ਮੁਨਸਿਫ) ਇਨਸਾਫ ਕਰਨ ਵਾਲਾ, ਜਮੀਨ ਮਿੰਨ ਕੇ ਮਾਲੀਆ ਲਾਣ ਵਾਲਾ 
ਅਫਸਰ 
“ਨਉ ਡਾਡੀ ਦਸ ਮੁੰਸਫ ਧਾਵਹਿ ਰਈ ਅਤਿ ਬਸਨ ਨ ਦੇਹੀ। ”” 
- ਸੂਹੀ ਕਬ, ੫, ੨:੧ (793) 
ਇਨਸਾਫ/ਨਿਆਂ ਦੀ ਕ੍ਰਿਆ 
“ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ। ” 
- ਆਸਾ ੧, ਵਾਰ ੧੭ਸ, ੧, ੧:੩ (472) 


“ਘਰ ਘਰਿ ਮੁਸਰੀ ਮੰਗਲੂ ਗਾਵਹਿ ਕਛੂਆ ਸੰਖੁ ਬਜਾਵੈ। ” 
- ਆਸਾ ਕਬ, ੬, ੨੨ (477) 
( ਮੁਸਲਮਾਨ) ਇਸਲਾਮ ਨੂੰ ਮੰਨਣ ਵਾਲਾ 
“ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ। ? 
- ਮਾਝ ੧, ਵਾਰ ੭ਸ, ੧, ੧:੨ (140) 


- ਆਸਾ ੧, ਵਾਰ ੬ਸ, ੧, ੨੧ (466) 


ਮੁਸਲਮਾਨਾ - 
“ਮੁਸਲਮਾਨਾ ਸਿਫਤਿ ਸਰੀਅਤਿ ਪੜਿ ਪੜਿ ਕਰਹਿ ਬੀਚਾਰੁ । ” 

- ਆਸਾ ੧, ਵਾਰ ੬ਸ, ੧, ੧:੧ (465) 
ਮੁਸਲਮਾਨ ਇਸਤ੍ਰੀਆਂ 
“ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ। ”” 

- ਤਿਲੰ ੧, ੫. ੧:੫ (722) 

ਇਸਲਾਮ ਦੇ ਮੰਨਣ ਵਾਲੇ 
“ਮੁਸਲਮਾਨੁ ਕਰੇ ਵਡਿਆਈ। ”” 

- ਰਾਮ ੩, ਵਾਰ ੧੧ਸ, ੧, ੨:੫ (951) 
(ਅ. ਮੁਸਲਾ) ਨਮਾਜ਼ ਪੜ੍ਹਨ ਲਈ ਹੇਠ ਵਛਾਈ ਜਾਣ ਵਾਲੀ “ਸਫ”, ਫੂਹੜੀ 
“ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ । ” 

- ਮਾਝ ੧, ਵਾਰ ੭ਸ, ੧, ੧:੧ (140) 


(ਅ. ਮੁਸਲਮ) ਤਸਲੀਮ ਕਰਨ ਵਾਲਾ, ਮੰਨਣ ਵਾਲਾ 
“ਹੋਇ ਮੁਸਲਿਮੁ ਦੀਨ ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੈ । ” 





ਸੀਤ 


- ਮਾਝ ੧, ਵਾਰ ੮ਸ, ੧, ੧:੩ (141) 


ਮੁਸਾਫਰੁ ---- (ਅ. ਮੁਸਾਫ਼ਰ)-ਪਾਧੀ, ਰਾਹੀ, ਸਫਰ ਕਰਨ ਵਾਲਾ 


“ਹੋਇ ਪੈ ਖਾਕ ਫਕੀਰ ਮੁਸਾਫਰੁ ਇਹੁ ਦਰਵੇਸੁ ਕਬੂਲੁਦਰਾ। ” 
- ਮਾਰੂ ੫, ਸੋਲਾ ੧੨, ੧੦੩ (1083) 


“ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ। ” 
- ਮਾਝ ੧, ਵਾਰ ੮ਸ, ੧, ੧੯੨ (141) 


(1) ਤੜਪ ਕੇ, ਡੁਸਕ ਡੁਸਕ ਕੇ 
“ਈਹਾ ਕਾਮਿ ਕ੍ਰੋਧਿ ਮੋਹਿ ਵਿਆਪਿਆ ਆਗੈ ਮੁਸਿ ਮੁਸਿ ਰੋਏ। ? 
- ਆਸਾ ੫, ੪੨, ੧੨ (381) 
“ਸਿ ਮੁਸਿ ਰੋਵੈ ਕਬੀਰ ਕੀ ਮਾਈ। ”” 
- ਗੂਜ ਕਬ, ੨, ੧:੧ (524) 
(2) ਲੁੱਟ ਕੇ, ਖੋਹ ਕੇ 
“ਪਾਚਹੁ ਮੁਸਿ ਮੁਸਲਾ ਬਿਛਾਵੈ ਤਬ ਤਉ ਦੀਨੁ ਪਛਾਨੈ । ” 
- ਆਸਾ ਕਬ, ੧੭, ੩੨ (480) 
“ਕਬੀਰੁ ਮਾਇਆ ਚੋਰਟੀ ਮੁਸਿ ਮੁਸਿ ਲਾਵੈ ਹਾਟਿ। ” (ਠੱਗ ਠੱਗ ਕੇ) 
- ਸਲੋ ਕਬ, ੨੦੧੧ (1365) 


“ਮਨਮੁਖਿ ਹਉਮੈ ਕਰ ਮੁਸੀ ਗੁਰਮੁਖਿ ਪਲੈ ਪਾਇ। ” (ਲੁੱਟੀ ਗਈ) 
- ਸਿਰੀ ੧, ਅਸ ੧੫, ੪:੩ (63) 


(3) ਜਿਬਹ ਕਰਕੇ, ਮਾਰ ਕੇ 
“ਮੁਸਿ ਮੁਸਿ ਮਨੂਆ ਸਹਜਿ ਸਮਾਨਾ। ” 
- ਭੈਰ ਕਬ, ੪, ੪:੨ (1158) 


ਮੁਸੀਅਤ ---- ਲੁਟੇ ਜਾ ਰਹੇ ਹੋ 


“ਦੁਨੀਆ ਹੁਸੀਆਰ ਬੇਦਾਰ ਜਾਗਤ ਮੁਸੀਅਤ ਹਉਰੇ ਭਾਈ। ”” 
- ਰਾਮ ਕਬ, ੧੨, ੧":੧ (972) 


“ਗਾਫਲੁ ਹੋਇ ਕੈ ਜਨਮੁ ਗਵਾਇਓ ਚੋਰੁ ਮੁਸੈ ਘਰ ਜਾਈ। ”” 
- ਗਉਂ ਕਬ, ੭੩, ੧":੨ (339) 
“ਨਾਨਕ ਮੁਸੈ ਗਿਆਨ ਵਿਹੂਣੀ ਖਾਇ ਗਇਆ ਜਮ ਕਾਲੂ। ” (ਭਾਵ ਧੋਖਾ ਖਾ 
ਜਾਣਾ) 
- ਆਸਾ ੧, ਵਾਰ ੫ਸ, ੧, ੧੪ (465) 
“ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ। ” (ਠਗਿਆ ਜਾਵੈ) 
- ਸੂਹੀ ੧, ਛੰਤ ੫, ੬:੨ (767) 





3538 


“ਅਸੰਖ ਸੂਰ ਮੁਹ ਭਖ ਸਾਰ। ” 
- ਜਪੁ ੧, ੧੭:੭ (4) 
“ਕਹਾ ਸੁ ਆਰਸੀਆ ਮੁਹ ਬੰਕੇ ਐਥੈ ਦਿਸਹਿ ਨਾਹੀ। ” (ਮੁਖ) 
- ਆਸਾ ੧, ੧੨, ੧:੩ (417) 
ਲੁੱਟਦੇ ਹਨ 
“ਪੰਚ ਦੂਤ ਮੁਹਹਿ ਸੰਸਾਰਾ। ” 
- ਮਾਝ ੩, ਅਸ ੭, ੨੧ (113) 
ਮੂੰਹ ਤੋਂ, ਮੁਖ ਤੋ” 
“ਇਕਿ ਵਲੁ ਛਲੂ ਕਰਿ ਕੈ ਖਾਵਦੇ ਮੁਹਹੁ ਕੂੜੁ ਕੁਸਤੁ ਤਿਨੀ ਢਾਹਿਆ। ” 
- ਸਿਰੀ ੪, ਵਾਰ ੮:੨ (85) 
(ਅ. ਮੁਹਕਮ) ਪਕੀ, ਮਜ਼ਬੂਤ 
“ਵਡੀ ਕੋਮ ਵਸਿ ਭਾਗਹਿ ਨਾਹੀ ਮੁਹਕਮ ਫਉਜ ਹਠਲੀ ਰੇ । ”” 
- ਆਸਾ ੫, ੧੩੨, ੨੧ (404) 
ਮੁਥਾਜੀ 
“ਜਿਸ ਨੋ ਤੂ ਪ੍ਰਭ ਵਲਿ ਤਿਸੁ ਕਿਆ ਮੁਹਛੰਦਗੀ। ” 
- ਰਾਮ ੫, ਵਾਰ ੮:੭ (961) 


ਮਥਾਜੀ 
“ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ। ” 


- ਮਾਰੂ ੫, ਵਾਰ ੭:੧ (1096) 


੫ 


ਮੋਢਾ 
“ਆਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ। ” 
- ਮਾਰੂ ੫. ਵਾਰ ੭ਸ, ੫. ੧:੧ (1096) 
ਸਮੇ' ਦਾਇਕ ਮਾਪ, ਦੋ ਘੜੀਆਂ ਦਾ ਸਮਾਂ, ਲਹਜਾ 
“ਅੜੀ ਮੁਹਤ ਕਾ ਪਾਹੁਣਾ ਕਾਜ ਸਵਾਰਣਹਾਰੁ । ” 
- ਸਿਰੀ ੫, ੭੪, ੧:੧ (43) 
ਅੱਧੀ ਘੜੀ 
“ਕਿਉ ਨ ਅਰਾਧਹੁ ਮਿਲਿ ਕਰਿ ਸਾਧਹੁ ਘਰੀ ਮੁਹਤਕ ਬੇਲਾ ਆਈ। ”” 
- ਸਾਰ ੫, ਛੰਤ ੧, ੨:੪ (1236) 
ਮੁਥਾਜੀ 
“ਗੁਣ ਨਿਧਾਨ ਨਾਨਕ ਪ੍ਰਭੁ ਮਿਲਿਆ ਸਗਲ ਚੁਕੀ ਮੁਹਤਾਈਐ। ”” 
- ਸਾਰ ੫, ੪੯, ੨:੨ (1214) 
(1) (ਅ. ਮੁਹਤਾਜ) ਲੋੜਵੰਦ, ਥੁੜ ਵਾਲਾ 
“ਅੰਤਰ ਆਤਮੈ ਬੁਹਮੁ ਨ ਚੀਨ੍ਿਆ ਮਾਇਆ ਕਾ ਮੁਹਤਾਜ ਭਇਆ। ”” 
- ਆਸਾ ੩, ਪਟੀ ੭੨ (435) 
(2) ਦੂਜਿਆਂ ਉਪਰ ਨਿਰਭਰ ਆਤੁਰ, ਅਰਥੀਆ, ਤਰਲੇ ਕਢਣ ਵਾਲਾ 





ਇਕਿ 


“ਹਰਿ ਬਿਸਰਤ ਸਭ ਕਾ ਮੁਹਤਾਜ । ”” 
- ਬਿਲਾ ੫, ੩, ੩:੪ (802) 


ਮੁਹਤਾਜਾ ---- ਮੁਥਾਜੀ ਭਾਵ ਆਸਰਾ 
“ਮਾਣਸੁ ਬਪੁੜਾ ਕਿਆ ਸਾਲਾਹੀ ਕਿਆ ਤਿਸ ਕਾ ਮੁਹਤਾਜਾ। ” 
- ਸੋਰ ੫, ੧, ੧":੨ (608) 
ਹੋਰ ਰੂਪ: 
ਮੁਹਤਾਜਿ - 
“ਲਬਿ ਲੋਭਿ ਮੁਹਤਾਜਿ ਵਿਗੂਤੇ ਇਬ ਤਬ ਫਿਰਿ ਪਛੁਤਾਈ। ” (ਮੁਥਾਜੀ/ਲੋੜਾਂ ਵਿਚ) 
- ਰਾਮ ੧, ਓਅੰ ੬:੩ (930) 
ਮੁਹਤਾਜੀ - 
“ਤਿਨ ਚੂਕੀ ਮੁਹਤਾਜੀ ਲੋਕਨ ਕੀ ਹਰਿ ਪ੍ਰਭੁ ਅੰਗੁ ਕਰਿ ਬੈਠਾ ਪਾਸਿ। ” (ਖੁਸ਼ਾਮਦ, 
ਨਿਰਭਰਤਾ) 
- ਗਉਂ ੪, ਵਾਰ ੧੦ਸ, ੪, ੨੨ (305) 
“ਹਉ ਜੀਉ ਤੇਰਾ ਦਿੱਤਾ ਸਭੁ ਕੋ ਖਾਂਵੈ ਸਭੁ ਮੁਹਤਾਜੀ ਕਢੈ ਤੇਰੀ। ” (ਖੁਸ਼ਾਮਦ) 
- ਬਿਹਾ ੪, ਵਾਰ ੧੬:੨ (555) 
ਮੁਹਤਾਜੂ - 
“ਦੁਬਿਧਾ ਰੋਗੁ ਸੁ ਅਧਿਕ ਵਡੇਰਾ ਮਾਇਆ ਕਾ ਮੁਹਤਾਜੁ ਭਇਆ। ” (ਲੋੜਵੰਦ, 
ਖੁਸ਼ਾਮਦੀ) 
- ਭੈਰ ੧, ਅਸ ੧, ੮:੨ (1153) 
ਦੋ ਘੜੀਆਂ ਦੇ ਸਮੇ ਅੰਦਰ, ਵੇਖੋ “ਮੁਹਤ ” 
“ਘੜੀ ਮੁਹਤਿ ਕਿ ਚਲਣਾ ਦਿਲ ਸਮਝੁ ਤੂੰ ਭਿ ਪਹੁਚੁ । ” 
੍‌੍ _- ਸਿਰੀ ੧, ਅਸ ੧੭, ੪੨ (64) 
ਹੋਰ ਰੂਪ: 
ਮੁਰਤੂੰ - 
““ਮੁਹਤੁ ਨ ਚਸਾ ਵਿਲੰਮੁ ਭਰੀਐ ਪਾਈਐ। ” (ਦੋ ਘੜੀਆਂ ਦਾ ਸਮਾਂ, ਮਹੂਰਤ) 
- ਮਾਝ ੧, ਵਾਰ ੨੦੨੭ (147) 


“ਪੰਚ ਚੋਰ ਤਿਨਾ ਘਰੁ ਮੁਹਨ੍ਿ ਹਉਮੈ ਅੰਦਰਿ ਸੰਨ੍ਿ। ” 
- ਬਿਲਾ ੪, ਵਾਰ ੧੨ਸ, ੩, ੧:੨ (854) 


ਮੁਹਬਤਿ ---- (ਅ. ਮੁਹਬਤ) ਪਿਆਰ, ਪ੍ਰੇਮ, ਸਨੇਹ 
“ਭੋਈ ਭਰਮੁ ਵਵਾਇ ਪਿਰੀ ਮੁਹਬਤਿ ਹਿਕੁ ਤੂ । 
- ਗਉ ੫. ਵਾਰ ੧੯ਸ, ੫. ੧੧ (322) 
ਹੋਰ ਰੂਪ: 
ਮੁਹਬਤੇ - 
“ਮੁਹਬਤੇ ਮਨਿ ਤਨਿ ਬਸੈ ਸਚੁ ਸਾਹ ਬੰਦੀ ਮੋਚ। ” (ਪ੍ਰੇਮ ਨਾਲ) 
- ਤਿਲੰ ੫, ੫, ੧":੨ (724) 





3540 


ਮੁਹਲਤਿ ---- (ਅ. ਮੁਹਲਤ) ਅਵਧਿ, ਸਮਾਂ, ਸਮੇ ਦੀ ਹਦ, ਮਿਆਧ 
““ਮੁਹਲਤਿ ਪੁੰਨੀ ਚਲਣਾ ਤੂੰ ਸੰਮਲੁ ਘਰ ਬਾਰੁ । ” 
- ਸਿਰੀ ੫, ੯੨, ੧੨ (50) 
ਛੋਟਾ ਮੂਸਲ, ਓਖਲੀ ਵਿਚ ਧਾਨ ਕੁਟਨ ਵਾਲਾ ਮੋਟਾ ਡੰਡਾ 
“ਕਬੀਰ ਚਾਵਲ ਕਾਰਣੇ ਤੁਖ ਕਉ ਮੁਹਲੀ ਲਾਇ। ” 
- ਰਾਮ ੫, ਵਾਰ ੨੦ਸ, ੫. ੨੧ (965) 


“ਜੋ ਜਾਗੇ ਸੇ ਉਬਰੇ ਸੂਤੇ ਗਏ ਮੁਹਾਇ। ” 
- ਸਿਰੀ ੩, ੫੪, ੩:੧ (34) 
ਮੁਹਾਇਓਨੁ -- ਲੁਟਿਆ ਗਿਆ 
“ਕਿੜੀ ਪਵੰਦੀ ਮੁਹਾਇਓਨੁ ਭਾਈ ਕਿਆ ਮੁਹੁ ਦੇਸੀ ਜਾਇ। ” 
- ਸੋਰ ੩, ਅਸ ੩, ੭੨ (639) 
ਮੁਹਾਈਐ --- ਲੁਟੀਦਾ ਹੈ 
“ਦਿਹੁ ਦੀਵੀ ਅੰਧ ਘੋਰੂ ਘਬੁ ਮੁਹਾਈਐ। ”” 
- ਸੂਹੀ ੧, ਅਸ ੪, ੫:੧ (752) 


“ਮੁਠਾ ਆਪਿ ਮੁਹਾਏ ਸਾਂਥੈ । ” 


- ਮਾਝ ੧, ਵਾਰ ਪਸ, ੧, ੧੩ (140) 
ਮੂੰਹਾਂ ਦੁਆਰਾ 
“ਆਪੇ ਸੁਣਿ ਸਭ ਵੇਖਦਾ ਪਿਆਰਾ ਮੁਖਿ ਬੋਲੇ ਆਪਿ ਮੁਹਾਹੁ । ? 
- ਸੋਰ ੪, ੧, ੨:੧ (604) 
ਆਗੂ ਦਾ, ਮੁਖੀਏ ਦਾ 
“ਹੋਇ ਮੁਸਲਿਮੁ ਦੀਨ ਮੁਹਾਣੈ ਮਰਣ ਜੀਵਣ ਕਾ ਭਰ ਮੁਚੁਕਾਵੈ । ” 
- ਮਾਝ ੧, ਵਾਰ ੮ਸ, ੧, ੧:੩ (141) 
ਘੋੜੇ ਦੇ ਮੂੰਹ ਮਸਤਕ ਤੇ ਪਾਇਆ ਗਿਆ ਸਾਜ਼ 
“ਦੇਇ ਮੁਹਾਰ ਲਗਾਮੁ ਪਹਿ ਰਾਵਉ। ? 
- ਗਉ ਕਬ, ੩੧, ੧:੧ (329) 


“ਉਰਝਿ ਪਰਿਓ ਮਨ ਮੀਠ ਮੁੋਹਾਰਾ। ? 
- ਪ੍ਰਭਾ ੫, ਅਸ ੧, ੧:੩ (1347) 
ਮੁਹਾਵਹਿ ---- ਲੁਟਦੇ ਹਨ 
“ਲੋਕ ਮੁਹਾਵਹਿ ਚਾੜੀ ਖਾਹਿ। ? 
- ਰਾਮ ੧, ਵਾਰ ੧੧ਸ, ੧, ੧:੧੨ (951) 


“ਮੰਨੈ ਮੁਹਿ ਚੋਟਾ ਨਾ ਖਾਇ। ” 





3541 


- ਜਪੁ ੧, ੧੩੩ (3) 
“ਜਿਥੈ ਓਹੁ ਜਾਇ ਤਿਥੈ ਓਹੁ ਸੁਰਖਰੂ ਉਸ ਕੈ ਮੁਹਿ ਡਿਠੈ ਸਭ ਪਾਪੀ ਤਰਿਆ। ” 
(ਮੂੰਹ ਨੂੰ) 
- ਸਿਰੀ ੪, ਵਾਰ ੧੧:੨ (87) 
“ਓਸੁ ਅਗੇ ਪਿਛੇ ਢੋਈ ਨਾਹੀ ਜਿਸੁ ਅੰਦਰਿ ਨਿੰਦਾ ਮੁਹਿ ਅੰਬੁ ਪਇਆ। ” (ਮੂੰਹ 
ਅੰਦਰ/ਵਿਚ) 
- ਗਉਂ ੪, ਵਾਰ ੧੩ਸ, ੪, ੨੬ (307) 
“ਮੁਹਿ ਚਲੈ ਸੁ ਅਗੈ ਮਾਰੀਐ। ” (ਮੂੰਹ ਵਲ ਹੋ ਕੇ, ਭਾਵ ਅਮੋੜ ਜਾਂ ਮਨਮੁਖ) 
- ਆਸਾ ੧, ਵਾਰ ੧੨੨੫ (470) 
(2) ਲੂਟ ਕੇ 
“ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ। ”” 
- ਆਸਾ ੧, ਵਾਰ ੧੭ਸ, ੧, ੧੧ (472) 
(3) ਮੈਨੂੰ 
“ਕਰਿ ਕਿਰਪਾ ਮੁਹਿ ਨਾਮੁ ਦੇਹੁ ਨਾਨਕ ਦਰ ਸਰੀਤਾ। ” 
- ਬਿਲਾ ੫, ੩੭, ੪੨ (810) 
“ਕਬੀਰ ਮੁਹਿ ਮਰਨੇ ਕਾ ਚਾਉ ਹੈ ਮਰਉ ਤ ਹਰਿ ਕੈ ਦੁਆਰ। ”” 
- ਸਲੋ ਕਬ, ੬੧੧ (1367) 
ਹੋਰ ਰੂਪ: 
ਮੁਹਿ - 
“ਏਕੁ ਜੁ ਸਾਧੂ ਮੋਹਿ ਮਿਲਿਓ ਤਿਨਿ ਲੀਆ ਅੰਚਿਲ ਲਾਇ। ” (ਮੈਨੂੰ) 
- ਸਲੋ ਕਬ, ੭੮੨ (1368) 
(4) ਮੇਰੀ 
“ਤੂੰ ਬ੍ਰਾਹਮਨੁ ਸੈ ਕਾਸੀਕ ਜੁਲਾਹਾ ਮੁਹਿ ਤੋਹਿ ਬਰਾਬਰੀ ਕੈਸੇ ਕੈ ਬਨਹਿ। ” 
- ਰਾਮ ਕਬ, ੫. ੩੧ (970) 


ਹੋਰ ਰੂਪ: 
ਮੁਹਿ - 
“ਬਾਜੀਗਰ ਸਉ ਮੋਹਿ ਪ੍ਰੀਤਿ ਬਨਿ ਆਈ। ”” 


- ਆਸਾ ਰਵਿ, ੬, ੩:੨ (487) 


(1) ਮੂੰਹ ਵਿਚ, ਵੇਖੋ “ਮੁਹ”, “ਮੁਹਿ” 
“ਤੀਜੈ ਮੁਹੀ ਗਿਰਾਹ ਭੁਖ ਤਿਖਾ ਦੁਇ ਭਉ ਕੀਆ। ?” 

- ਮਾਝ ੧, ਵਾਰ ੧੭ਸ, ੧, ੧:੫ (146) 
(2) ਮੂੰਹ ਵਾਲੀ 
“ਕਲਿ ਹੋਈ ਕੁਤੇ ਮੁਹੀ ਖਾਜੁ ਹੋਆ ਮੁਰਦਾਰੁ । ” 

- ਸਾਰ ੪, ਵਾਰ ੧੪ਸ, ੧, ੧:੧ (1242) 
ਮੂੰਹ, ਮੁਖ 
“ਹਉ ਕਿਆ ਮੁਹੁ ਦੇਸਾ ਦੁਸਟੁ ਚੋਰੁ । ” 

- ਸਿਰੀ ੧, ੨੯, ੪੧੨ (24) 





3542 


ਹੋਰ ਰੂਪ: 


ਮੁਹੇ - 
“ਆਸਾ ਬੰਧਿ ਚਲਾਈਐ ਮੁਹੇ ਮੁਹਿ ਚੋਟਾ ਖਾਇ। (ਮੂੰਹੋ) 
- ਸਿਰੀ ੧, ੧੩, ੭:੨ (61) 
(1) ਮੂੰਹ, ਮੂੰਹੋ, ਵੇਖੋ “ਮੁਹੁ” 
ਹੋਰ ਰੂਪ: 


ਮੰਹ (ਤੀ 
“ਦਫਤਹਿ ਲੇਖਾ ਨੀਕਸੈ ਮਾਰ ਮੁਹੈ ਮੁਹਿ ਖਾਇ। ” (ਮੂੰਹੋ) 

- ਸਲੋ ਕਬ, ੨੦੦੪੨ (1375) 
ਮੂਹੋਂ - 
“ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ। ” (ਮੂੰਹ ਤੋਂ) 

- ਜਪੁ ੧, ੪2੪ (2) 

(2) ਮੁਠੇ/ਠਗੇ/ਲੁੱਟੇ, ਗਟੇ, ਵੇਖੋ “ਮੁਹਿ” (2) 
“ਜੋਨਰ ਭਰਮਿ ਭਰਮਿ ਉਦਿਆਨੇ ਤੇ ਸਾਕਤ ਮੂੜ ਮੁਹੇ । ” 

- ਪੁਭਾ ੪, ੪, ੩:੧ (1336) 


ਹੋਰ ਰੂਪ: 
ਮੁਹੈ - 
“ਜੇ ਮੋਹਾ ਕਾ ਘਰੁ ਮੁੰਹੈ ਘਰੁ ਮੁਹਿ ਪਿਤਰੀ ਦੇਇ। (ਲੂਟੇ) 


- ਆਸਾ ੧, ਵਾਰ ੧੭ਸ, ੧, ੧:੧ (472) 


(ਸੰ.) ਤਾਜ, ਸਿਰ ਦਾ ਭੂਸ਼ਨ 
“ਸੁੰਦਰ ਕੁੰਡਲ ਮੁਕਟ ਬੈਨ। ”? 
- ਮਾਰੂ ੫, ੧੧, ੧੦:੨ (1082) 


(1) (ਸੰ) ਜੂੜਾ 
“ਜਟਾ ਮੁਕਟੁ ਤਨਿ ਭਸਮ ਲਗਾਈ। ”” 
- ਭੈਰ ੧, ੮, ੪੧ (1127) 
(2) ਤਾਜ, ਸਿਰ ਦਾ ਭੂਸ਼ਨ, ਵੇਖੋ “ਮੁਕਟੁ ” 
“ਪੀਤ ਬਸਨ ਕੁੰਦ ਦਸਨ ਪ੍ਰਿਆ ਸਹਿਤ ਕੰਠ ਮਾਲ ਮੁਕਟੁ ਸੀਸਿ ਮੋਰ ਪੰਖ ਚਾਹਿ 
ਜੀਉ। ” 
- ਸਵ ੪, ਗਯੰ ੮:੧ (1402) 
(1) ਆਜ਼ਾਦ, ਨਿਰਬੰਧ, ਛੁਟਿਆ ਹੋਇਆ, ਬੰਧਨ ਰਹਿਤ 
“ਜਉ ਸਾਧੁ ਕਰੁ ਮਸਤਕਿ ਧਰਿਓ ਤਬ ਹਮ ਮੁਕਤ ਭਏ । ” 
੍‌ - ਗਉ ੫, ੧੫੯", ੨੨ (214) 
“ਜੀਵਤ ਮੁਕਤ ਗੁਰਮਤੀ ਲਾਗੇ। ” (ਜਨਮ ਮਰਨ ਤੋਂ ਛੁਟਕਾਰਾ ਪਾ ਚੁਕੇ) 
- ਮਲਾ ੩, ੧੨, ੧:੧ (1262) 
ਹੋਰ ਰੂਪ: 
ਮੁਕਤਾ - 





3543 


“ਕਥਨ ਕਹਨ ਤੇ ਮੁਕਤਾ ਗੁਰਮੁਖਿ ਕੋਈ ਵਿਰਲਾ। (ਆਜ਼ਾਦ) 
- ਸਿਰੀ ੫, ੯੬, ੩੨ (51) 
“ਕਉਣੁ ਸੁ ਮੁਕਤਾ ਕਉਣੁ ਸੁ ਜੁਗਤਾ। ” (ਮੁਕਤ) 
- ਮਾਝ ੫. ਅਸ ੩੬, ੧੧ (131) 
“ਏਹ ਮੁਕਤਾ ਏਹ ਜੁਗਤਾ ਰਾਖਹੁ ਸੰਤ ਸੰਗਾਹਿ। ” (ਮੁਕਤੀ) 
- ਆਸਾ ੫, ੧੪੬, ੨੯੧ (407) 
“ਨਾਨਕ ਕੇ ਪਰ੍ਭ ਸਦ ਹੀ ਮੁਕਤਾ। ” (ਨਿਰਲੇਪ, ਅਲਿਪਤ) 
- ਬਿਲਾ ੫, ੬, ੪:੨ (803) 
“ਸਤਿਗੁਰਿ ਮਿਲੀਐ ਮਾਰਗੁ ਮੁਕਤਾ ਸਹਜੇ ਮਿਲੇ ਸੁਆਮੀ। ” (ਖੁਲ੍ਹਾ) 
- ਰਾਮ ੫, ੨, ੪੧ (883) 
(2) ਮੋਤੀ 
“ਮੁਕਤ ਲਾਲ ਅਨਿਕ ਭੋਗ ਬਿਨੁ ਨਾਮੁ ਨਾਨਕ ਹਾਤ। ”? 
- ਕਾਨ ੫, ੪੨, ੨੧੧ (1306) 


ਮੁਕਤਾਹਲ --- ਮੋਤੀਆਂ ਦੀ ਲੜੀ 
“ਕਾਹੂ ਲਹਿ ਮੋਤੀ ਮੁਕਤਾਹਲ ਕਾਹੂ ਬਿਆਧਿ ਲਗਾਈ। ”” 
- ਆਸਾ ਕਬ, ੧੬, ੨੨ (479) 


(1) ਮੁਕਤੀ 
“ਸੰਤ ਸਭਾ ਗੁਰੁ ਪਾਈਐ ਮੁਕਤਿ ਪਦਾਰਥੁ ਧੇਣੁ । 
- ਸਿਰੀ ੧, ੧੨, ੧":੨ (18) 
“ਗੁਰ ਕੈ ਸਬਦਿ ਮਨੁ ਜੀਤਿਆ ਗਤਿ ਮੁਕਤਿ ਘੰਰੈ ਮਹਿ ਪਾਇ। ”” 
- ਸਿਰੀ ੩, ੩੫, ੨:੧ (26) 
(2) ਮੁਕਤੀ ਪ੍ਰਾਪਤ ਕਰਨ ਵਾਲੇ 
“ਬਨ ਕਾ ਮਿਰਗੁ ਮੁਕਤਿ ਸਭੁ ਹੋਗੁ । ” 
- ਗਉਂ ਕਬ, ੪, ੧:੨ (324) 
ਮੁਕਤਿਦਾਤਾ -- ਮੁਕਤੀ ਦੇਣ ਵਾਲਾ, ਬੰਦ ਖਲਾਸੀ ਕਰਵਾਉਣ ਵਾਲਾ 
“ਗੁਰੁ ਭੇਟਿਆ ਹੈ ਮੁਕਤਿਦਾਤਾ। ” 
- ਬਿਲਾ ੪, ੭, ੧:੩ (801) 
ਮੁਕਤਿ ਦੁਆਰਾ ਮੁਕਤੀ ਦਾ ਦਰਵਾਜ਼ਾ, ਮੁਕਤੀ ਪਾਪਤ ਕਰਨ ਲਈ ਜਿਸ ਦਰਵਾਜ਼ੇ ਵਿਚੋ ਲੰਘਣਾ ਪਵੇ 
“ਕਬੀਰ ਮੁਕਤਿ ਦੁਆਰਾ ਸੰਕੁੜਾ ਰਾਈ ਦਸਵੈ ਭਾਇ। ” 
- ਗੂਜ਼ ੩, ਵਾਰ ੪ਸ, ਕਬ, ੧:੧ (509) 


ਹੋਰ ਰੂਪ: 


ਮੁਕਤਿ ਦੁਆਰੁ - 
“ਗੁਰਿ ਦਿਖਲਾਇਆ ਮੁਕਤਿ ਦੁਆਰੁ । ” (ਮੁਕਤੀ ਦਾ ਦਰਵਾਜ਼ਾ) 
- ਪ੍ਰਭਾ ੫, ਅਸ ੩, ੨੨ (1348) 


ਮੁਕਤਿ ਪੰਥ -- ਮੁਕਤੀ ਦਾ ਰਾਹ 
“ਮੁਕਤਿ ਪੰਥ ਜਾਨਿਓ ਤੈ ਨਾਹਿਨ ਧਨ ਜੋਰਨ ਕਉ ਧਾਇਆ। ” 
- ਸੋਰ ੯, ੩, ੧:੧ (632) 





3544 


ਮੁਕਤਿ ਮਾਲ _- ਮੋਤੀਆਂ ਦੀ ਮਾਲਾ 
“ਮੁਕਤਿ ਮਾਲ ਕਨਿਕ ਲਾਲ ਹੀਰਾ ਮਨਰੰਜਨ ਕੀ ਮਾਇਆ। ” 
- ਜੈਤ ੫, ੧, ੨:੧ (700) 


“ਸਬਦਿ ਮਰੈ ਮਨੁ ਮਾਰੈ ਅਪੁਨਾ ਮੁਕਤੀ ਕਾ ਦਰੁ ਪਾਵਣਿਆ। ”” 
- ਮਾਝ ੩, ਅਸ ੧੩, ੩੩ (117) 


ਮੁਕਤੀ ਸਰੁ -- ਮੁਕਤੀ ਦਾ ਮਾਲਕ, ਮੁਕਤੀ ਦਾਤਾ 
“ਆਆਪਧੇ ਮੁਕਤਿ ਦਾਨੁ ਮੁਕਤੀ ਸਰੁ ਮਮਤਾ ਮੋਹੁ ਚੁਕਾਇਦਾ। ”? 
- ਮਾਰੂ ੧, ਸੋਲਾ ੧੪, ੧੪:੩ (1035) 


“ਸੇ ਮੁਕਤੁ ਸੇ ਮੁਕਤੁ ਭਏ ਜਿਨ ਹਰਿ ਧਿਆਇਆ ਜੀ ਤਿਨ ਤੂਟੀ ਜਮ ਕੀ 
ਫਾਸੀ। ? 
- ਆਸਾ ੪, ਸੋਪੁ ੧, ੩੨ (11) 
ਮੁਕਤੇ - 
“ਮੁਕਤੇ ਸੇਈ ਭਾਲੀਅਹਿ ਜਿ ਸਚਾ ਨਾਮੁ ਸਮਾਲਿ। ” (ਬੰਧ ਖਲਾਸ) 
- ਸਿਰੀ ੫, ੭੩, ੨੩ (43) 
“ਮੁਕਤੇ ਸੇਵੇ ਮੁਕਤਾ ਹੋਂਵੈ। ” (ਮੁਕਤ ਨੂੰ) 
- ਮਾਝ ੩, ਅਸ ੧੨, ੬੧ (116) 
(2) ਬੰਧ ਖਲਾਸ ਕਰਨ ਵਾਲਾ, ਮੁਕਤੀ ਦੇਣ ਵਾਲਾ 
“ਬੰਧਨ ਮੁਕਤੁ ਸੰਤਹੁ ਮੇਰੀ ਰਾਖੇ ਮਮਤਾ। ”? 
- ਸਿਰੀ ੫, ੯੭, ੩੨ (52) 


ਹੋਰ ਰੂਪ: 
ਮੁਕਤੋ - 
“ਮੁਕਤੋ ਸਾਧੂ ਧੂਰੀ ਨਾਂਵੈ। ” (ਮੁਕਤ, ਬੰਧ ਖਲਾਸ) 


- ਪ੍ਰਭਾ ੫, ੮, ੧੧੨ (1340) 
(1) ਮੁਕਤ, ਬੰਧ ਖਲਾਸ, ਵੇਖੋ “ਮੁਕਤੁ 
ਹੋਰ ਰੂਪ: 
ਮੁਕਤੈ - 
““ਮੁਕਤੈ ਗੁਰਿ ਅਨਲੁ ਬੁਝਾਇਆ। ” (ਮੁਕਤ ਗੁਰੂ ਨੇ) 
- ਰਾਮ ਕਬ, ੧੦, ੧੨ (971) 
ਮੁਕਤੋ - 
“ਗੁਰਮੁਖਿ ਮੁਕਤੋ ਬੰਧੁ ਨ ਪਾਇਆ। ” (ਮੁਕਤ ਹੈ) 
- ਗਉ ੧, ੬, ੨:੩ (152) 
(2) ਖੁਲੀ, ਮੋਕਲੀ 
“ਨਾਮ ਤੇਰੇ ਕੀ ਮੁਕਤੇ ਬੀਥੀ ਜਮ ਕਾ ਮਾਰਗੁ ਦੂਰਿ ਰਹਿਆ। ” 
- ਆਸਾ ੫, ੯੧, ੧੯੨ (393) 
(3) ਖੁਲ੍ਹਦੇ ਹਨ 





3545 


“ਬਜਰਕਪਾਟ ਮੁਕਤੇ ਗੁਰਮਤੀ ਨਿਰਭੈ ਤਾੜੀ ਲਾਈ। ”” 
- ਸੋਰ ੧, ੬, ੩੨ (597) 
(4) ਮੁਕਤੀ ਦਾ 
“ਗੁਰ ਸਬਦੀ ਦਰੁ ਜੋਈਐ ਮੁਕਤੇ ਭੰਡਾਰਾ। ”” 
- ਮਾਰੂ ੧, ਅਸ ੧, ੮:੨ (1009) 


“ਨਾਮੇ ਕੇ ਸ੍ਰਾਮੀ ਮੀਰ ਮੁਕੰਦ। ” 


- ਤਿਲੰ ਨਾਮ, ੩, ੪੨ (727) 
-੨੮- (1) ਚੌਧਰੀ 
“-ਰਯਤਿ ਮਹਰ ਮੁਕਦਮ ਸਿਕਦਾਰੈ । ? 
- ਗਉਂ ੧, ਅਸ ੧੪, ੫:੧ (227) 
(2) ਅਹਿਲਕਾਰ, ਮਾਮਲਾ ਉਗਰਾਹੁਣ ਵਾਲਾ ਮੁਲਾਜ਼ਮ 
“ਰਾਜੇ ਸੀਹ ਮੁਕਦਮ ਕੁਤੇ । ”” 
- ਮਲਾ ੧, ਵਾਰ ੨੨ਸ, ੧, ੨:੫ (1288) 


- ਆਸਾ ਕਬ, ੨੬, ੧":੨ (482) 


“ਲਗਾ ਕਿਤੁ ਕੁਛਕੜੇ ਸਭ ਮੁਕਦੀ ਚਲੀ ਰੈਣਿ। ” 
- ਸਿਰੀ ੫, ੭੩, ੧”:੨ (43) 

ਮੁਕਤੀ ਦਾਤਾ ਭਾਵ ਪ੍ਰਭੂ 
“ਮਨਿ ਮੁਕੰਦੁ ਜਿਹਬਾ ਨਾਰਾਇਨੁ ਪੰਰੈ ਨ ਜਮ ਕੀ ਫਾਸੀ।”? 

- ਗਉ ਕਬ, ੫੮, ੨:੨ (336) 
ਹੋਰ ਰੂਪ: 
ਮੁਕੰਦੇ - 
“ਧਿਆਇ ਮਨਾ ਮੁਰਾਰਿ ਮੁਕੰਦੇ ਕਟੀਐ ਕਾਲ ਦੁਖ ਫਾਧੋ। ” (ਮੁਕਤੀ ਦਾਤਾ) 

- ਗਉ ੫. ਛੰਤ ੩, ੧:੨ (248) 


“ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ। ”” 
- ਧਨਾ ੯, ੧, ੧:੧ (684) 
ਮੁਕਰਨ ---- ਇਨਕਾਰ ਕਰਨ, ਮੁਕਰਨ ਦੀ 
“ਜੋ ਜੋ ਕੀਨੋ ਸੋ ਤੁਮ ਜਾਨਿਓ ਪੇਖਿਓ ਠਉਰ ਨਾਹੀ ਕਛੁ ਢੀਠ ਮੁਕਰਨ। ” 
- ਬਿਲਾ ੫, ੧੧੮, ੧:੧ (828) 
ਮੁਕਰਾਈ --- ਹੁਜਤ, ਤਰਕ, ਉਜ਼ਰ 
“ਜਿਉ ਭਾਵੈ ਤਿਉ ਰਾਖਹੁ ਰਹਣਾ ਤੁਮ ਸਿਉ ਕਿਆ ਮੁਕਰਾਈ ਹੇ । ? 





3546 


- ਮਾਰੂ ੧, ਸੋਲਾ ੧, ੧:੩ (1020) 
ਮੁਕਰਾਈਐ -- ਮੁਕਰ ਜਾਣਾ 
“ਹਰਿ ਅੰਤਰਿ ਬਾਹਰਿ ਨਾਲਿ ਹੈ ਮੇਰੀ ਜਿੰਦੁੜੀਏ ਸਭ ਵੇਖੈ ਮਨਿ ਮੁਕਰਾਈਐ 
ਰਾਮ। ” 
- ਬਿਹਾ ੪, ਛੰਤ ੬, ੧:੨ (541) 
ਮੁਕਰਦੇ ਹਨ, ਇਨਕਾਰ ਕਰਦੇ ਹਨ 
“ਲੂਕਿ ਕਮਾਨੋਂ ਸੋਈ ਤੁਮ੍‌ ਪੇਖਿਓ ਮੂੜ ਮੁਗਧ ਮੁਕਰਾਨੀ। ” 
- ਆਸਾ ੫, ੧੨੮, ੧੯੧ (403) 
ਇਨਕਾਰੀ ਹੋਣਾ 
“ਤੂ ਦੇਖਹਿ ਹਉ ਮੁਕਰਿ ਪਾਉ। ” 
- ਸਿਰੀ ੧, ੩੧, ੨੩ (25) 
ਹੋਰ ਰੂਪ: 
ਮੁਕਰੂ - 
“ਕੇਤੇ ਲੈ ਲੈ ਮੁਕਰੁ ਪਾਹਿ। ” (ਇਨਕਾਰੀ ਹੋਣਾ) 
- ਜਪੁ ੧, ੨੫੧੬ (5) 


ਮੁਕਲਾਵਾ ਲੈ ਜਾਣ ਵਾਲੇ ਭਾਵ ਯਮਰਾਜ 
“ਪਾਹੂ ਘਰਿ ਆਏ ਮੁਕਲਾਊ ਆਏ। ”” 


- ਗਉ ਕਬ, ੫੦, ੧”":੨ (333) 
ਮੁਕਲਾਵੇ ਲਿਆਂਦੀ ਭਾਵ ਵਿਆਹੀ 
“ਸੁਤਿ ਮੁਕਲਾਈ ਅਪਨੀ ਮਾਉ। ” 
- ਬਸੰ ਕਬ, ੩, ੧":੨ (1194) 
ਮੁਕਲਾਵੇ ਤੋਰ ਯੋਗ, ਵਿਆਹੁਣ ਯੋਗ 
“ਸਭਨਾ ਸਾਹੁਰੈ ਵੰਵਣਾ ਸਭਿ ਮੁਕਲਾਵਣਹਾਰ। ”” 
- ਸਿਰੀ ੫, ੯੩, ੪:੧ (50) 
ਮੁਕਦੀ (ਸ਼ਬਦਾਰਥ) ਟੁਕੜੇ ਕੀਤੀ (ਮਹਾਨ ਕੋਸ਼) 
“ਤੁਲਿ ਨਹੀ ਚਢੈ ਜਾਇ ਨ ਮੁਕਾਤੀ ਹਲੂਕੀ ਲਗੈ ਨ ਭਾਰੀ। ” 
- ਗਉ ਕਬ, ੪੮, ੧":੨ (333) 
(1) ਟਿਕਾਣੇ, ਠਹਿਰਨ ਦੀ ਥਾਂ 
“ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ। ”” 
- ਆਸਾ ੧, ਅਸ ੧੨, ੪੦੨ (417) 
ਹੋਰ ਰੂਪ: 
ਮੁਕਾਮਾ - 
“ਦਿਲ ਮਹਿ ਖੋਜਿ ਦਿਲੈ ਦਿਲਿ ਖੋਜਹੁ ਏਹੀ ਠਉਰ ਮੁਕਾਮਾ। ” (ਟਿਕਾਣਾ) 
- ਪ੍ਭਾ ਕਬ, ੨, ੨:੨ (1349) 
ਮੁਕਾਮਿ - 





3547 


“ਜੋਗੀ ਤ ਆਸਣੁ ਕਰਿ ਬਹੈ ਮੁਲਾ ਬਹੈ ਮੁਕਾਮਿ। ” (ਟਿਕਾਣੇ ਤੇ) 

- ਸਿਰੀ ੧, ਅਸ ੧੭, ੨੧ (64) 
ਮੁਕਾਮੁ - 
“ਮੁਕਾਮੁ ਕਰਿ ਘਰਿ ਬੈਸਣਾ ਨਿਤ ਚਲਣੈ ਕੀ ਧੋਖ। ” (ਟਿਕਾਣਾ) 

- ਸਿਰੀ ੧, ਅਸ ੧੭, ੧:੧ (64) 
ਮੁਕਾਮੇ - 
“ਦੁਨੀਆ ਕੈਸਿ ਮੁਕਾਮੇ। ” (ਟਿਕਣ ਦੀ ਥਾਂ) 

- ਸਿਰੀ ੧, ਅਸ ੧੭, ੧":੧ (64) 
ਮੁਕਾਮੈ - 
“ਪੰਜਵੈ ਪੰਜੇ ਇਕਤੁ ਮੁਕਾਮੈ ਏਹਿ ਪੰਜਿ ਵਖਤ ਤੇਰੇ ਅਪਰਪਰਾ। ” (ਥਾਂ ਟਿਕਾਣੇ) 

- ਮਾਰੂ ੫, ਸੋਲਾ ੧੨, ੯:੩ (1084) 
(2) ਕਾਇਮ/ਥਿਰ ਰਹਿਣ ਵਾਲਾ 
“ਮੀਰ ਮਲਕ ਉਮਰੇ ਫਾਨਾਇਆ ਏਕ ਮੁਕਾਮ ਖੁਦਾਇ ਦਰਾ। ” 
- ਮਾਝ ੫, ਸੋਲਾ ੧੨, ੮:੩ (1084) 

ਹੋਰ ਰੂਪ: 
ਮੁਕਾਮੁ - 
“ਸਭ ਦੁਨੀ ਆਵਣ ਜਾਵਣੀ ਮੁਕਾਮੁ ਏਕੁ ਰਹੀਮੁ। ” (ਸਥਿਰ ਰਹਿਣ ਵਾਲਾ) 

- ਸਿਰੀ ੧, ਅਸ ੧੭, ੬:੨ (64) 
“ਚਉਧਰੀ ਰਾਜੇ ਨਹੀ ਕਿਸੈ ਮੁਕਾਮੁ। ” (ਸਥਿਰਤਾ) 

- ਗਉ ੧, ਅਸ ੧੪, ੪:੧ (227) 


“ਗੁਰੁ ਅਮਰਦਾਸੁ ਪਰਸੀਐ ਧਿਆਨੁ ਲਹੀਐ ਪਉ ਮੁਕਿਹਿ। ? 
- ਸਵ ੩, ੧੪੩ (1394) 


ਨ =<<== ਘਸੁੰਨ 
“ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨ੍ਾ ਨ ਮਾਰੇ ਘੁੰਮਿ। ? 
- ਸਲੋ ਫਰ, ੭੧ (1378) 


੮ 


ਖਤਮ ਹੋ ਗਏ 
“ਚਰਣ ਕਰ ਦੇਖਤ ਸੁਣਿ ਥਕੇ ਦਿਹ ਮੁਕੇ ਨੇੜੈ ਆਏ । ? 
- ਬਿਹਾ ੪, ਵਾਰ ੪ਸ, ੩, ੨:੬ (550) 


“ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ। ” (“ਮੁਖ ਉਜਲੇ” ਭਾਵ ਸੁਰਖਰੂ) 
- ਜਪੁ ੧, ੩੮ਸ:੬ (8) 
(2) ਮੂੰਹ 
“ਛੰਡਾ ੜਿਆਨੁ ਨਹੀ ਮੁਖ ਬਾਤਉ। ”” 
- ਗਉ ੫. ਬਾਅ ੫:੧ (251) 
“ਹਰਿ ਹਰਿ ਮੁਖ ਤੇ ਬੋਲਨਾ ਮਨਿ ਵੂਠੈ ਸੁਖੁ ਹੋਇ। ” 
- ਗਉਂ ੫. ਬਾਅ ੫੧ਸ:੧ (260) 





3548 


“ਜੈਸੇ ਬਾਰਿਕ ਮੁਖਹਿ ਖੀਰ। ” (ਮੂੰਹ ਵਿਚ) 


- ਮਾਲੀ ੫, ੩, ੧:੪ (987) 
ਮੁਖਹੂ - 
“ਉਸਤਤਿ ਕਹਨੁ ਨ ਜਾਇ ਮੁਖਹੁ ਤੁਹਾਰੀਆ। ” (ਮੂੰਹ ਤੋ) 
- ਗਉਂ ੫, ਬਾਅ ਪਪਸ:੩ (261) 
“ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ। ”” (ਮੂੰਹ ਜ਼ੁਬਾਨੀ) 
- ਗਉ ੫. ਸੁਖ ੫, ੭:੨ (269) 


“ਜਿਉ ਜਲ ਕੁੰਚਰੁ ਤਦੂਐ ਬਾਂਧਿਓ ਹਰਿ ਚੇਤਿਓ ਮੋਖ ਮੁਖਨੇ । ” 
- ਨਟ ੪, ੫. ੩:੨ (976) 


ਮੂੰਹ ਜ਼ੁਬਾਨੀ 
“ਚਤੁਰ ਬੇਦ ਮੁਖਬਚਨੀ ਉਚਰੈ ਆਗੈ ਮਹਲੁ ਨ ਪਾਈਐ। ” 
- ਗਉਂ ੫, ੧੬੪", ੩:੧ (216) 


(ਅ. ਮੁਖਿਫ) ਹਲਕਾ ਕਰਨ ਵਾਲਾ (ਕੇਵਲ ਮਹਾਨ ਕੋਸ਼) ਮੁਖੀ, ਇਜ਼ਤ ਵਾਲੇ 
“ਤੁਮਰੇ ਜਨ ਤੁਮਹੀ ਤੇ ਜਾਨੇ ਪ੍ਰਭ ਜਾਨਿਓ ਜਨ ਤੇ ਮੁਖਫਾ। ” 
- ਪ੍ਰਭਾ ੪, ੫, ੪2੧ (1336) 


ਮੁਖਮੰਗਾ ---- ਮੂੰਹ ਮੰਗੇ, ਮਨਚਾਹੇ 
“ਐਸੋ ਮਿਲਿਓ ਮਨੋਹਰੁ ਪ੍ਰੀਤਮੁ ਸੁਖ ਪਾਏ ਮੁਖਮੰਗਾ । ? 
- ਸਾਰ ੫, ੩੦, ੧੨ (1210) 


ਮੂੰਹ, ਮੁਖ 
“ਨਾਮ ਬਿਹੁਨ ਸੁਨੇ ਸੇ ਮੁਖਾ। ”? 
ਟੀ - ਗਉ ੫, ੧੩੪, ੧:੨ (192) 
““ਧਨੁ ਧੰਨੁ ਤਿਨਾ ਕਾ ਗੁਰੂ ਹੈ ਜਿਸੁ ਅੰਮ੍ਰਿਤ ਫਲ ਹਰਿ ਲਾਗੇ ਮੁਖਾ। ” (ਮੂੰਹ ਨੂੰ) 
- ਵਡ ੪, ਵਾਰ ੬:੫ (588) 
ਮੁਖਾਗਰ ---- ਮੂੰਹ ਜ਼ੁਬਾਨੀ 
“ਸਾਸਤ ਸਿੰਮ੍ਤਿ ਬੇਦ ਚਾਰਿ ਮੁਖਾਗਰ ਬਿਚਰੇ । ? 
- ਸਿਰੀ ੫, ਅਸ ੨੬, ੫੯੧ (70) 
-- ਕੰਵਲ ਵਰਗਾ ਮੁਖ 
“ਅਵਿਲੋਕਉ ਰਾਮ ਕੋ ਮੁਖਾਰਬਿੰਦ। ? 
- ਕਾਨ ੫, ੩੨, ੧":੧ (1304) 
(1) ਮੁਖ ਤੋ, ਮੁਖ ਨਾਲ, ਮੂੰਹੋ 
“ਸੁਣਿਐ ਮੁਖਿ ਸਾਲਾਹਣਮੰਦੁ। ” (ਜਿਹਬਾ ਦੁਆਰਾ) 
= ਜਪੁ ੧, ੯੨ (2) 
“ਖਟੁ ਸਾਸਤ ਬਿਚਰਤ ਮੁਖਿ ਗਿਆਨਾ। ” (ਮੂੰਹ ਜ਼ੁਬਾਨੀ) 





3549 


- ਮਾਝ ੫. ੧੨, ੨੯੧ (98) 
“ਤਿਨਾ ਦਰੀਆਵਾ ਸਿਉ ਦੋਸਤੀ ਮਨਿ ਮੁਖਿ ਸਚਾ ਨਾਉ। ” (ਮੂੰਹ ਵਿਚ) 
- ਮਾਝ ੧, ਵਾਰ ੧੮ਸ, ੨, ੧:੫ (146) 
“ਸਾਕਤ ਸਿਉ ਮੁਖਿ ਜੋਰਿਐ ਅਧ ਵੀਚਹੁ ਟੂਟੈ। ” (ਮੂੰਹ ਜੋੜਨ ਭਾਵ ਮੇਲ ਅਥਵਾ 
ਸਬੰਧ ਰਖਨ ਵਾਲਾ) 
- ਬਿਲਾ ੫. ੪੪, ੪:੧ (811) 
(2) ਚਿਹਰੇ ਉਪਰ 
“ਮੋਹਣੀ ਮੁਖਿ ਮਣੀ ਸੋਹੈ ਕਰੈ ਰੰਗਿ ਪਸਾਉ। ” 
- ਸਿਰੀ ੧, ੧, ੨:੨ (14) 
“ਤਿਨ ਮੁਖਿ ਟਿਕੇ ਨਿਕ ਲਹਿ ਜਿਨ ਮਨਿ ਸਚਾ ਨਾਉ। ” 
- ਸਿਰੀ ੧, ੬, ੨੧੨ (16) 
“ਬਾਹਰਿ ਜਨਮੁ ਭਇਆ ਮੁਖਿ ਲਾਗਾ ਸਰਸੇ ਪਿਤਾ ਮਾਤ ਥੀਵਿਆ। ” (ਭਾਵ ਮਥੇ 
ਲਗਾ) 
- ਸਿਰੀ ੪, ਪਹ ੩, ੧:੪ (76) 
“ਜਿਤੁ ਮੁਖਿ ਭਾਗੁ ਲਿਖਿਆ ਧੁਰਿ ਸਾਚੈ ਹਰਿ ਤਿਤੁ ਮੁਖਿ ਨਾਮੁ ਜਪਾਤੀ। ” (ਮਥੇ 
ਤੇ) 
- ਸਿਰੀ ੪, ਵਾਰ ੧੩:੫ (88) 
(3) ਮੁਖੀ 
“ਹਰਿ ਹਰਿ ਨਾਮੁ ਜਪਹੁ ਮਨ ਮੇਰੇ ਮੁਖਿ ਗੁਰਮੁਖਿ ਪ੍ਰੀਤਿ ਲਗਾਤੀ। ” (ਮੁਖੀ ਸ਼੍ਰੋਮਣੀ 
ਗੁਰਮੁਖੀ ਨਾਲ) 
- ਸਿਰੀ ੪, ਵਾਰ ੧੩:੪ (88) 
“ਹਰਿ ਦਾਤੜੇ ਮੇਲਿ ਗੁਰੂ ਮੁਖਿ ਗੁਰਮੁਖਿ ਮੇਲਸਾ। ” (ਮੁਖੀ ਗੁਰੂ) 
- ਆਸਾ ੪, ਛੱਤ ੨੧, ੬:੩ (452) 
“ਪਾਣੀ ਪ੍ਰਾਣ ਪਵਣਿ ਬੰਧਿ ਰਾਖੇ ਚੰਦੁ ਸੂਰਜੁ ਮੁਖਿ ਦੀਏ। ” (ਮੁਖੀ ਦੀਵੇ) 
- ਰਾਮ ੧, ੪, ੨੧ (877) 


(4) ਮੂੰਹ ਲਾਇ ਭਾਵ ਸਨਮੁਖ/ਸਾਹਮਣੇ ਬੁਲਾਏ 
“ਹਰਿ ਅੰਦਰਿ ਸੁਣੀ ਪੂਕਾਰ ਢਾਢੀ ਮੁਖਿ ਲਾਇਆ। ” 

- ਸਿਰੀ ੪, ਵਾਰ ੨੧੨ (91) 
“ਗੁਰਮੁਖਿ ਪ੍ਰੀਤਿ ਗੁਰੂ ਮੁਖਿ ਲਾਇ। ” (ਦਰਸ਼ਨ ਕਰੇ) 

- ਗਉ ੪, ੪੧, ੩੧ (164) 
“ਪ੍ਰਿਅ ਮੁਖਿ ਲਾਗੋ ਜਉ ਵਡਭਾਗੋ ਸੁਹਾਗੁ ਹਮਾਰੋ ਕਤਹੁ ਨ ਡੋਲੀ । ” (ਮੂੰਹ ਲਗੀ 
ਭਾਵ ਚੰਗੀ ਲਗੀ, ਭਾਅ ਗਈ) 


- ਬਿਲਾ ੫, ੮੯, ੧:੨ (822) 
“ਆਉ ਸਜਣ ਤੂ ਮੁਖਿ ਲਗੁ ਮੇਰਾ ਤਨੁ ਮਨੁ ਠੰਢਾ ਹੋਇ। ” (ਦਰਸ਼ਨ ਦੇਹ) 
- ਮਾਰੂ ੫, ਵਾਰ ੧੮ਸ, ੫, ੧:੨ (1100) 
(5) ਮੂੰਹ 
“ਮੁਖਿ ਧਿਮਾਣੈ ਧਨ ਖੜੀ ਗੁਰਮੁਖਿ ਆਖੀ ਦੇਖੁ। ” (ਮੂੰਹ ਧਿਆਨੇ ਭਾਵ ਸੋਚ ਵਿਚ 
ਡੁਬੀ) 
- ਮਾਰੂ ੧, ਅਸ ੩, ੫:੨ (1010) 
“ਤਿਨ ਕੀ ਧੂਰਿ ਲਾਈ ਮੁਖਿ ਮਸਤਕਿ ਸਤਸੰਗਤਿ ਬਹਿ ਗੁਣ ਗਾਇਦਾ। ”” (ਮੂੰਹ ਤੇ) 





3550 


- ਮਾਰੂ ੫, ਸੋਲਾ ੨੧, ੨:੩ (1065) 


(1) ਮੁਖੀ ਜਨ, ਉਤਮਮ/ਸ੍ਰੇਸ਼ਟ ਪੁਰਸ਼ 
“ਮਨਿ ਤਨਿ ਮੁਖ ਬੋਲਹਿ ਹਰਿ ਮੁਖੀ। ? 
- ਗਉਂ ੫. ਸੁਖ ੧੪, ੩:੫ (281) 
(2) ਮੁਖ ਦੁਆਰਾ, ਮੂੰਹ ਰਾਹੀ', ਮੂੰਹ ਨਾਲ 
“ਸਾਸਿ ਸਾਸਿ ਅਰਾਧਿ ਹਰਿ ਹਰਿ ਧਿਆਇ ਸੋ ਪੁਭੁ ਮਨਿ ਮੁਖੀ। ? 
- ਆਸਾ ੫. ਛੰਤ ੬, ੧:੪ (456) 
“ਅਨਿਕ ਮੁਖੀ ਜਪੀਐ ਗੋਪਾਲ। ” (ਮੂੰਹਾਂ ਨਾਲ) 
- ਸਾਰ ੫, ਅਸ ੨, ੫:੪ (1236) 
(1) ਮੁਖ, ਮੂੰਹ 
“ਤਾ ਮੁਖੁ ਹੋਵੈ ਉਜਲਾ ਲਖ ਦਾਤੀ ਇਕ ਦਾਤਿ। ” 
- ਸਿਰੀ ੧, ੫, ੩੨ (16) 
“ਰਾਮ ਗੋਬਿੰਦ ਜਪੇਦਿਆ ਹੋਆ ਮੁਖੁ ਪਵਿਤ੍ਰ । ? 
- ਗਉਂ ੫, ੧੭੧", ੧:੧ (218) 
(2) ਚਿਹਰਾ 
“ਨਾਮੁ ਧਿਆਏ ਸੋ ਸੁਖੀ ਤਿਸੁ ਮੁਖੁ ਊਜਲੁ ਹੋਇ। ” 
- ਸਿਰੀ ੫, ੭੮, ੧":੧ (44) 
“ਤਰਣ ਤੇਜੁ ਪਰ ਤ੍ਰਿਅ ਮੁਖੁ ਜੋਹਹਿ ਸਰੁ ਅਪਸਰੁ ਨ ਪਛਾਣਿਆ। ” 
- ਸਿਰੀ ਬੇਣੀ, ੧, ੩:੧ (93) 
“ਓਸੁ ਬਿਨਾ ਕੋਊ ਮੁਖੁ ਨਹੀ ਜੋਰੈ। ” (ਭਾਵ ਮਿਲਣਾ ਨਹੀਂ ਚਾਹੁੰਦਾ) 
- ਆਸਾ ੫, ੮੨, ੧:੪ (390) 
“ਹਉ ਵਾਰੀ ਮੁਖੁ ਫੇਰਿ ਪਿਆਰੇ । ” (ਮੂੰਹ ਫੇਰ ਭਾਵ ਪਾਸਾ ਪਰਤ) 
- ਆਸਾ ਕਬ, ੩੫. ੧"੧ (484) 


%ਕੜੀ ਆਲੁ ਮੁਖੇ ਗੁਰਿ ਗਿਆਨੁ ਦਿੜਾਇਆ ਰਾਮ। ” 
- ਵਡ ੪, ਘੋੜੀ ੧, ੩:੧ (575) 


ਹੋਰ ਰੂਪ: 
ਮੁੱਖੈ - 
“ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ। ” (ਮੂੰਹ ਤੋ) 
- ਗਉਂ ੪, ਵਾਰ ੧੨:੨ (306) 


“ਹਮ ਮੂਰਖ ਮੁਗਧ ਸਰਣਾ ਗਤੀ ਕਰਿ ਕਿਰਪਾ ਮੇਲੇ ਹਰਿ ਸੋਇ। ” 
- ਸਿਰੀ ੪, ੬੫, ੧੨ (39) 
ਹੋਰ ਰੂਪ: 
ਮੁਗਧਾ - 
“ਨਾ ਹਉ ਜਤੀ ਸਤੀ ਨਹੀ ਪੜਿਆ ਮੂਰਖ ਮੁਗਧਾ ਜਨਮੁ ਭਇਆ। ” (ਬੇਸਮਝ) 
- ਆਸਾਂ ੧, ਸੋਪੁ ੩, ੨:੧ (12) 





3551 


ਮੁਗਧਾਹਾ ---- ਮੂਰਖ 
“ਆਪੇ ਹੀ ਬਲੁ ਆਪਿ ਹੈ ਪਿਆਰਾ ਬੰਲੁ ਭੰਨੇ ਮੂਰਖ ਮੁਗਧਾਹਾ। ”” 
- ਸੋਰ ੪, ੬, ੩:੩ (607) 


-<- ਮੁਰਖ 
“ਖਲ ਮੂਰਖ ਤੇ ਪੰਡਿਤੁ ਕਰਿਬੋ ਪੰਡਿਤ ਤੇ ਮੁਗਧਾਰੀ । ” 
- ਸਾਰ ਕਬ, ੨, ੩੨ (1252) 


ਮੂਰਥੁ 
“ਗੁਰਮੁਖਿ ਚਾਨਣੁ ਜਾਣੀਐ ਮਨਮੁਖਿ ਮੁਗਧੁ ਗੁਬਾਰੁ । ” (ਮੂਰਖ) 
- ਸਿਰੀ ੧, ੧੬, ੪:੨ (20) 


- ਬਸੰ ੧, ਅਸ ੨, ੩੧ (1188) 


ਤਾਤਾਰਦੀ ਇਕ ਆਭਸ਼ਪ੍ਰਸਤ ਬਹਾਦਰ ਜਾਤੀ ਜੋ ਪਿਛੋ ਮੁਸਲਮਾਨ ਬਣ ਗਏ 
“ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ। ” 
- ਆਸਾ ੧, ਅਸ ੧੨, ੫:੧ (418) 
ਹੋਰ ਰੂਪ: 
ਮੁਗਲੂੰ - 
“ਆਧੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲ ਚੜਾਇਆ। ”” 
- ਆਸਾ ੧, ੩੯, ੧੨ (360) 


ਮੁਰਖ, ਵੇਖੋ “ਮੁਗਧ” 


“ਮਲ ਮੁਤ ਮੁੜ ਜਿ ਮੁਘਦ ਹੋਤੇ ਸਭਿ ਲਗੇ ਤੇਰੀ ਸੇਵ। ” 
ਟਨ - ਆਸਾ ੫, ੧੪੦, ੧%":੨ (406) 
ਮੁਗਧਾਂ ਵਾਲੇ, ਮੂਰਖਾਂ ਵਾਲੇ 
“ਰੇ ਮਨ ਮੂਸ ਬਿਲਾ ਮਹਿ ਗਰਬਤ ਕਰਤਬ ਕਰਤ ਮਹਾਂ ਮੁਘਨਾਂ। ”” 
- ਸਮੁ ੫, ੪”:੧ (1387) 
(“ਮਹਾਨ ਕੋਸ਼? ਨੇ ਇਥੇ ਅਰਥ “ਮਸਤ ਹੋਇਆ? ਕੀਤੇ ਹਨ) 


“ਅੰਮ੍ਰਿਤ ਨਾਮੁ ਹਰਿ ਹਰਿ ਜਪਹ ਮਿਲਿ ਪਾਪਾ ਮੁੰਚਹ। ” 
- ਆਸਾ ੫, ੧੧੪, ੧੨ (399) 


- ਮਾਲੀ ੫, ੨, ੨:੩ (968) 


“ਭਉ ਮੁਚੁ ਭਾਰਾ ਵਡਾ ਤੋਲੁ । ” 





ਇਕਿ ਨੀ 


ਦ ਗੋ '੧, ੧, ੧੧੧ (161) 
“ਮੁਚੁ ਮੁਚੁ ਗਰਭ ਗਏ ਕੰਨਿ ਬਚਿਆ। ? 
- ਗਉ ਕਬ, ੨੫, ੨:੧ (326) 
(“ਮਹਾਨ ਕੋਸ਼! ਅਰਥ “ਗਿਰਨਾ, ਪਤਨ ਹੋਣਾ” ਕਰਦਾ ਹੈ) 
(2) ਮੋਟਾ, ਛਤਰੀਦਾਰ, ਗੁਛੇਦਾਰ 
“ਸਿੰਮਲਾ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ । ? 
- ਆਸਾ ੧, ਵਾਰ ੧੪ਸ, ੧, ੧:੧ (470) 


“ਸੰਤ ਮਾਰਗਿ ਚਲਤ ਪ੍ਰਾਨੀ ਪਤਿਤ ਉਧਰੇ ਮੁਚੈ । ” 
- ਕੇਦਾ ੫, ੧੫, ੧੧ (1122) 
ਉਪਰਲੇ ਬੁੱਲ ਤੇ ਉਗਨ ਵਾਲੇ ਵਾਲ/ਰੋਮ 
“ਫਰੀਦਾ ਸਿਰੁ ਪਲਿਆ ਦਾੜੀ ਪਲੀ ਮੁਛਾਂ ਭੀ ਪਲੀਆਂ। ”” 
- ਸਲੋ ਫਰ, ੫੫:੧ (1380) 
ਮੁਛਿ ਮੁਛਿ --- ਟੁਕੜੇ ਕਰਕੇ, ਟੁੱਕ ਟੁੱਕ ਕੇ 
“ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ। ”” 
- ਆਸਾ ੧, ਅਸ ੧੨, ੪:੨ (418) 


“ਲੁੰਜਿਤ ਮੁਜਿੰਤ ਮੋਨਿ ਜਟਾ ਧਰ ਅੰਤਿ ਤਊ ਮਰਨਾ। ”” 


- ਆਸਾ ਕਬ, ੫, ੧੨ (476) 


(ਅ. ਮੁਜਾਰਿਆ) ਮੁਜਾਰਾ, ਖੇਤੀ ਕਰਨ ਵਾਲਾ 
“ਪੰਜਿ ਕਿਰਸਾਣ ਮੁਜੇਰੇ ਮਿਹਡਿਆ। ”” 
- ਸਿਰੀ ੫, ਅਸ ੨੯, ੫:੨ (73) 


“ਜਬ ਲਗੁ ਜਾਨੈ ਮੁਝ ਤੇ ਕਛੁ ਹੋਇ। ? (ਮੇਰੇ ਤੋਂ) 

- ਗਉ ੫. ਸੁਖ ੧੨, ੪:੧ (278) 
“ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ। ” (ਮੈਨੂੰ) 

- ਸਲੋ ਫਰ, ੮੧੧ (1382) 

(1) ਮੈਨੂੰ 
“ਕਰੀ ਕ੍ਰਿਪਾ ਦਇਆਲ ਬੀਠੁਲੈ ਸਤਿ ਗੁਰ ਮੁਝਹਿ ਬਤਾਇਓ। ”” 

- ਗਉ ੫, ੧੨੩", ੧":੨ (205) 
(2) ਮੇਰੇ 
“ਹਉ ਸੂਰਾ ਪਰਧਾਨੁ ਹਉ ਕੋ ਨਾਹੀ ਮੁਝਹਿ ਸਮਾਨੀ। ” 

- ਗਉਂ ੫, ਅਸ ੧੫, ੨:੧ (242) 


- ਸੂਹੀ ਫਰ, ੧, ੧:੪ (794) 





ਇਕਿ 


ਹੋਰ ਰੂਪ: 
ਮੁਝੈ - 
“ਬੀਚਾਰਿ ਸਤਿਗੁਰੁ ਮੁੰਝੈ ਪੂਛਿਆ ਭਵਰੁ ਬੇਲੀ ਰਾਤਓ। ” (ਮੈਨੂੰ) 
- ਆਸਾ ੧, ਛੰਤ ੫, ੨:੩ (439) 


“ਗੋਬਿੰਦ ਜੀਉ ਬਿਖੁ ਹਉਮੈ ਮਮਤਾ ਮੁੰਵੁ। ” 
- ਬਸੰ ੪, ੭, ੧":੧ (1179) 


“ਮੁਠੜੀ ਧੰਧੈ ਧਾਵਣੀਆ ਪਿਰਿ ਛੋਡਿ ਅੜੀ ਵਿਧਣਕਾਰੇ। ” 

- ਵਡ ੧, ਅਲਾ ੩, ੭:੨ (581) 
“ਸੈ ਗਲਿ ਅਉਗਣ ਮੁਠੜੀ ਬਿਨੁ ਪਿਰ ਝੂਰਿ ਮਰਾਉ। ” 

- ਮਾਰੂ ੧, ਅਸ ੯, ੨:੨ (1014) 
(“ਮਹਾਨ ਕੋਸ਼! ਇਥੇ ਅਰਥ “ਫਾਹੀ, ਫੰਧਾ” ਕਰਦਾ ਹੈ) 
ਹੋਰ ਰੂਪ: 
ਮੁਠੜੇ - 
“ਮੁਠੜੇ ਸੇਈ ਸਾਥ ਜਿਨੀ ਸਚੁ ਨ ਲਦਿਆ। ” (ਲੁੱਟੇ ਗਏ ਠਗੇ ਗਏ) 

- ਗਉਂ ੫. ਵਾਰ ਪਸ, ੫, ੨:੧ (319) 


(1) ਠਗ ਖਾਧਾ 
“ਕੂੜ ਛੁਰਾ ਮੁਠਾ ਮੁਰਦਾਰੁ । 
੍‌੍ - ਸਿਰੀ ੧, ੨੯, ੧:੩ (24) 
(ਮਹਾਨ ਕੋਸ਼ ਇਸ ਦੇ ਅਰਥ “ਦਸਤਾ” ਕਰਦਾ ਹੈ) 
“ਪੂਰੇ ਗੁਰ ਕਾ ਹੁਕਮੁ ਨ ਮੰਨੈ ਓਹੁ ਮਨੁਮੁਖੁ ਅਗਿਆਨੁ ਮੁਠਾ ਬਿਖੁ ਮਾਇਆ। ” 
(ਠਗਿਆ ਹੋਇਆ) 
- ਗਉ ੪, ਵਾਰ ੮ਸ, ੪, ੨:੧ (303) 
(2) ਲੁਟਿਆ 
“ਗਿਆਨ ਪਦਾਰਥੁ ਖੋਦਿਆ ਠਗਿਆ ਮੁਠਾ ਜਾਇ। ” 
- ਸਿਰੀ ੧, ਅਸ ੧੨, ੧੩ (60) 
“ਖਾਲਕ ਥਾਵਹੁ ਭੁਲਾ ਮੁਠਾ। ” (ਲੁਟਿਆ ਗਿਆ) 
- ਮਾਰੂ ੫, ਅਸ ੮, ੬:੧ (1020) 


(1) ਠੱਗੀ ਗਈ, ਵੇਖੋ “ਮੁੱਠਾ” (1) 
“ਧ੍ਰਿਗੁ ਜੀਵਣੁ ਦੋਹਾਗਣੀ ਮੁਠੀ ਦੂਜੈ ਭਾਇ। ” 


- ਸਿਰੀ ੧, ੧੩, ੧:੧ (18) 
“ਕੁਬੁਧਿ ਡੂਮਣੀ ਕੁਦਇਆ ਕਸਾਇਣ ਪਰ ਨਿੰਦਾ ਘਟ ਚੂਹੜੀ ਮੁਠੀ ਕ੍ਰੋਧਿ 
ਚੰਡਾਲਿ।” 
- ਸਿਰੀ ੪, ਵਾਰ ੨੦ਸ, ੧, ੧:੧ (91) 
(ਮਹਾਨ ਕੋਸ਼ ਇਥੇ ਅਰਥ ਕਰਦੇ ਹਨ “ਸ਼ਸਤ੍ੁ ਦਾ ਮੁੱਠਾ”) 
(2) ਛਲੀ ਹੋਈ, ਠਗੀ ਹੋਈ, ਮੋਹੀ ਹੋਈ 





3554 


“ਅਵਗਣਿ ਮੁਠੀ ਮਹਲੁ ਨ ਪਾਏ ਅਵਗੁਣ ਗੁਣਿ ਬਖਸਾਵਣਿਆ। ” 
- ਮਾਝ ੧, ਅਸ ੧, ੬੩ (109) 
“ਹੁਕਮੇ ਭਵੈ ਭਵਾਈਐ ਪਿਆਰੇ ਅਵਗਣਿ ਮੁਠੀ ਰੋਇ। ” (ਮੋਹੀ ਹੋਈ) 
- ਸੋਰ ੧, ਅਸ ੩, ੬:੨ (636) 
(3) (ਸੰ.) ਮੁੱਠ, ਮੀਟਿਆ ਹੋਇਆ ਹਥ 
“ਜਿਸ ਕੈ ਘਰਿ ਦੀ ਬਾਨੁ ਹਰਿ ਹੋਵੈ ਤਿਸ ਕੀ ਮੁਠੀ ਵਿਚਿ ਜਗਤੁ ਸਭੁ ਆਇਆ। ?” 
- ਵਡ ੪, ਵਾਰ ੧੪:੧ (591) 


-੮-- ਲੁੱਟੀ ਗਈ ਹੈ 


“ਨਹ ਦ੍ਰਿਸਟਿ ਆਵੈ ਮਰਤ ਹਾਵੈ ਮਹਾ ਗਾਰਬਿ ਮੁਠੀਆ। ” 
- ਰਾਮ ੫. ਰੁਤੀ ੩:੩ (928) 


“ਘਰਿ ਹੋਦਾ ਪੁਰਖੁ ਨ ਪਛਾਣਿਆ ਅਭਿਮਾਨਿ ਮੁਠੇ ਅਹੰਕਾਰਿ। ”” 
- ਸਿਰੀ ੩, ੫੩, ੧:੨ (34) 

“ਪਾਪ ਕਰੇ ਦੜ ਸਰਪਰ ਮੁਠੇ । ” (ਲੁਟੇ ਗਏ ਭਾਵ ਬਰਬਾਦ ਹੋਏ) 
- ਮਾਰੂ ੫ ਅਸ ੮, ੨:੧ (1019) 


“ਮੂੰਡੁ ਮੁਡਾਇ ਜਣਾ ਸਿਖ ਬਾਧੀ ਮੋਨਿ ਰਹੈ ਅਭਿਮਾਨਾ। ” 
- ਮਾਰੂ ੧, ਅਸ 2, ੫:੧ (1013) 


ਹੋਰ ਰੂਪ: 


ਮੁੰਡਾਇਓ - 
“ਕਹਾ ਭਇਓ ਜਉ ਮੂਛੁ ਮੁਡਾਇਓ ਭਗਵਉ ਕੀਨੋ ਭੇਸੁ। ” (ਮੁਨਾ ਲਿਆ) 
- ਸੋਰ ੯, ੧੦, ੧੨ (633) 
ਮੁੰਡਾਇਐ - 
““ਮੂੰਡਿ ਮੁੰਡਾਇਐ ਜੇ ਗੁਰੂ ਪਾਈਐ ਹਮ ਗੁਰੁ ਕੀਨੀ ਗੰਗਾਤਾ। ” (ਮੁਨਾਇਆਂ) 
- ਗਉ ੧, ੧੫, ੨:੧ (155) 
ਮੁਡਾਇਐ - 
“ਜੋਗੁ ਨ ਮੁੰਦੀ ਮੁੰਡਿ ਮੁਡਾਇਐ ਜੋਗੁ ਨ ਸਿੰਡੀ ਵਾਈਐ। ”? 
੍‌ - ਸੂਹੀ ੧, ੮, ੧੭੨ (730) 
ਮੁਡਾਈ - 
“ਨਾ ਸਤਿ ਮੂੰਡ ਮੁਡਾਈ ਕੇਸੀ ਨਾ ਸਤਿ ਪੜਿਆ ਦੇਸ ਫਿਰਹਿ। ” (ਮੁਨਾਣ ਨਾਲ) 
- ਰਾਮ ੩, ਵਾਰ ੧੨ਸ, ੧, ੧:੨ (952) 
ਮੁਡਾਏ - 
“ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁਡਾਏ। ” (ਮੁਨਾ ਲੈ) 
- ਸਲੋ ਕਬ, ੨੫੨ (1365) 
ਮੁੰਡਾਏ - 
“ਕਬੀਰ ਮਨੁ ਮੂੰਡਿਆ ਨਹੀ ਕੇਸ ਮੁੰਡਾਏ ਕਾਂਇ। ” (ਮੁਨਾਏ ਹਨ) 
- ਸਲੋ ਕਬ, ੧੦੧੧ (1366) 





3555 


“ਰੁੰਡਿਤ ਮੁੰਡਿਤ ਏਕੈ ਸਬਦੀ ਏਇ ਕਹਹਿ ਸਿਧਿ ਪਾਈ। ”” 
- ਗਉ ਕਬ, ੫੧, ੧:੨ (334) 


ਗਰਦਨ, ਧੌਣ 
“ਜਾ ਤੁਧੁ ਭਾਵੈ ਤੇਗ ਵਗਾਵਹਿ ਸਿਰ ਮੁੰਡੀ ਕਟਿ ਜਾਵਹਿ। ? 
- ਮਾਝ ੧, ਵਾਰ ੧ਪਸ, ੧, ੧:੫ (145) 


ਮੁੰਡੀਅਨ ---- (1) ਸਿਰ ਮੁੰਨਿਆ, ਰੋਡਿਆ 
- ਆਸਾ ਕਬ, ੩੩, ੧":੧ (484) 
(2) ਰੋਡੇ ਸਾਧੂ, ਸਾਧ ਜਨ, ਮੁੰਡੇ 
“ਇਨ ਮੁੰਡੀਅਨ ਭਜਿ ਸਰਨਿ ਕਬੀਰ। ”” 


- ਗੋਂਡ ਕਬ, ੬, ੪:੪ (871) 


ਮੁਡੀਆ ---- ਮੁੰਡਾ ਭਾਵ ਭਗਤ ਕਬੀਰ 
“ਸਾਤ ਸੂਤ ਇਨਿ ਮੁਡੀਂਏ ਖੋਏ ਇਹੁ ਮੁਡੀਆ ਕਿਉ ਨ ਮੁਇਓ। ” 
- ਬਿਲਾ ਕਬ, ੪, ੨੧ (856) 


ਮੁੰਡੀਆ ---- (1) ਮੁੰਡਾ ਭਾਵ ਭਗਤ ਕਬੀਰ, ਵੇਖੋ “ਮੁੰਡੀਆ” 
“ਇਆ ਮੁੰਡੀਆ ਸਿਰਿ ਚਢਿਬੋ ਕਾਲ। ”” 
- ਗੋਂਡ ਕਬ, ੬, ੧:੪ (871) 
(2) ਰੋਡੇ, ਸਾਧ ਜਨ, ਮੁੰਡੇ 
““ਮੁੰਡੀਆ ਮੁੰਡੀਆ ਹੂਏ ਏਕ॥ ” 
“ਏ ਮੁੰਡੀਆ ਬੁਡਤ ਕੀ ਟੇਕ। ” 
੍‌੍ - ਗੋਂਡ ਕਬ, ੬, ੪:੧;੨ (871) 


“ਸਾਤ ਸੂਤ ਇਨਿ ਮੁਡੀਂਏ ਖੋਏ ਇਹ ਮੁਡੀਆ ਕਿਉ ਨ ਮੁਇਓ। ” 
- ਬਿਲਾ ਕਬ, ੪, ੨੨ (856) 


ਮੁੱਢ, ਮੂਲ 
“ਮੁੰਢਹੁ ਭੁਲੇ ਮੁੰਢ ਤੇ ਕਿਥੇ ਪਾਇਨਿ ਹਥੁ । ? 

- ਗਉਂ ੪, ਵਾਰ ੨੭ਸ, ੫, ੨:੧ (315) 
(1) ਪਹਿਲਾਂ ਤੋ ਹੀ 
“ਮੁੰਢਹੁ ਭੁਲੇ ਮੁੰਢ ਤੇ ਕਿਥੇ ਪਾਇਨਿ ਹਥੁ । ? 

- ਗਉਂ ੪, ਵਾਰ ੨੭ਸ, ੫. ੨:੧ (315) 
(2) ਮੂਲ ਤੋਂ”, ਮੁੱਢ ਤੋ ਹੀ, ਆਰੰਭ ਤੋ ਹੀ 
“ਪੜੀਐ ਗੁਣੀਐ ਕਿਆ ਕਥੀਐ ਜਾ ਮੁੰਢਹੁ ਘੁਥਾ ਜਾਇ। ”” 

- ਸਿਰੀ ੩, ਅਸ ੨੩, ੬:੨ (68) 





3556 


“ਪੇਡੁ ਮੁੰਢਾਹੂ ਕਟਿਆ ਤਿਸੁ ਡਾਲ ਸੁਕੰਦੇ । ” (ਮੁੱਢ ਤੋਂ/ਜੜ੍ਹ ਤੋ) 
- ਗਉਂ ੪, ਵਾਰ ੧੨:੧੦ (306) 


- ਬਿਹਾ ੪, ਵਾਰ ੪ਸ, ੩, ੨:੨ (549) 


“ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ । ” 
- ਵੰਡ ੧, ਅਲਾ ੨, ੩੧ (579) 
ਹੋਰ ਰੂਪ: 
ਮੁਣਸਾਂ - 
“ਮਰਣੁ ਮੁਣਸਾਂ ਸੂਰਿਆ ਹਕੁ ਹੈ ਜੋ ਹੋਇ ਮਰਹਿ ਪਰਵਾਣੋ । ” 
- ਵਡ ੧, ਅਲਾ ੨, ੩:੬ (580) 


“ਪਿਰ ਕੀ ਨਾਰਿ ਸੁਹਾਵਣੀ ਮੁਤੀ ਸੋ ਕਿਤੁ ਸਾਦਿ।” 

- ਸਿਰੀ ੧, ਅਸ ੫, ੫:੧ (56) 
“ਕੂੜਿ ਵਿਗੁਤੀ ਤਾ ਪਿਰਿ ਮੁਤੀ ਸਾ ਧਨੁ ਮਹਲੂ ਨ ਪਾਈ। ”” 

- ਗਉ ੩. ਛੰਤ ੧, ੩:੪ (244) 
(2) ਤਿਆਗੀ/ਛਡੀ ਹੋਈ, ਛੁਟੜ 
“ਕੰਤਿ ਵਿਸਾਰੀ ਅਵਗਣਿ ਮੁਤੀ। ” 


- ਮਾਝ ੩, ਅਸ ੩, ੪੧੨ (110) 
“ਪਿਰੁ ਮੁਤੀ ਡੋਹਾਗਣੀ ਤਿਨ ਡੁਖੀ ਰੈਣਿ ਵਿਹਾਇ। ” (ਛਡੀਆਂ ਹੋਈਆਂ) 
- ਮਾਰੂ ੧, ਅਸ ੯, ੪੨ (1014) 


(3) ਛਡੀ, ਮਾਰੀ 
“ਹੇੜੇ ਮੁਤੀ ਧਾਤ ਸੇ ਜਾਨੀ ਚਲਿ ਗਏ। ” 
- ਸਲੋ ਫਰ, ੭੭੨ (1381) 


ਮੁਤੀਅਸੁ ---- ਵਿਛੜ ਗਈ 


“ਤੈ ਸਹ ਨਾਲਹੁ ਮੁਤੀਅਸੁ ਦੁਖਾ ਕੂੰ ਧਰੀਆਸੁ ਜੀਉ। ” 
- ਸੂਹੀ ੧, ਕੁਚ ੧:੧੪ (762) 


ਮੁਤੀਆ ---- (1) ਛਡੀ/ਤਿਆਗੀ ਹੋਈ 


“ਗਿਆਨ ਵਿਹੂਣੀ ਪਿਰ ਮੁਤੀਆ ਪਿਰਮੁ ਨ ਪਾਇਆ ਜਾਇ। ”” 

- ਸਿਰੀ ੩, ੬੧, ੩:੧ (38) 
(2) (ਅ. ਮੁਤੀਅ) ਆਗਿਆਕਾਰ 
“ਕਬੀਰ ਕੂਕਰੁ ਰਾਮ ਕੋ ਮੁਤੀਆ ਮੇਰੋ ਨਾਉ। ” 

- ਸਲੋ ਕਬ, ੭੪੧੧ (1368) 


“ਫਿਰਿ ਫਿਰਿ ਜੂਨਿ ਭਵਾਈਅਨਿ ਜਮ ਮਾਰਗਿ ਮੁਤੇ। ” 





ਵੀ 


- ਗਉਂ ੫. ਵਾਰ ੧੨:੩ (321) 
“ਥੇ ਵਾਲਿ ਪਛਾੜਿਅਨੁ ਜਮ ਮਾਰਗਿ ਮੁਤੇ। ? (ਛੱਡ ਦਿੱਤੇ) 
- ਗੂਜ਼ ੫, ਵਾਰ ੨੦:੩ (524) 
---- (ਸੰ.) ਮੂਸਲ ਮੋਹਲਾ/ਮੁੰਗਲੀ, ਚਉਲ ਛਟਣ ਵਾਲਾ/ਭੰਗ ਘੋਟਨ ਵਾਲਾ ਮੋਟਾ ਸੋਟਾ 
“ਪੂੰਜੀ ਮਾਰ ਪਵੈ ਨਿਤ ਮੁਦਗਰ ਪਾਪੁ ਕਰੇ ਕਰੋਟਵਾਰੀ। ? 
੍‌੍ - ਬਸ ੧, ਅਸ ੮, ੪:੧ (1191) 


ਹੋਰ ਰੂਪ: 


ਮੁਦਗਰੂ - 
“ਭਾਰ ਅਠਾਰਹ ਮੁਦਗਰੁ ਤੇਰਾ ਸਹਨਕ ਸਭ ਸੰਸਾਰਾ। ” 
- ਭੈਰ ਨਾਮ, ੧, ੨:੨ (1167) 
(ਸੰ.) ਮੁੰਦੇ ਗਏ, ਬੰਦ ਹੋ ਗਏ 
“ਆਆਢੁ ਦਾਮੁ ਕਿਛੁ ਪਇਆ ਨ ਬੋਲਕ ਜਾਗਾਤੀਆ ਮੋਹਣ ਮੁੰਦਣਿ ਭਈ। ” (ਮੋਨ ਪੈ 
ਗਈ) 
- ਤੁਖਾਂ ੪, ਛੰਤ ੪, ੫:੩ (1116) 


“ਏਤੀਨ ਜਾਨਉ ਕੇਤੀਕ ਮੁਦਤਿ ਚਲਤੇ ਖਬਰਿ ਨ ਪਾਇਓ। ” 

- ਮਾਰੂ ੫, ੪, ੧":੨ (999) 
(ਸੰ.) ਅੰਗੂਠੀ 
“ਮਧੁ ਸੂਦਨ ਕਰ ਮੁੰਦਰੀ ਪਹਿਰੈ ਪਰਮੇਸਰੁ ਪਟੁ ਲੇਈ। ” 

- ਆਸਾ ੧, ੩੫, ੩੯੧ (359) 


“ਲਖ ਟਕਿਆ ਕੇ ਮੁੰਦੜੇ ਲਖ ਟਕਿਆ ਕੇ ਹਾਰ। ? 
- ਆਸਾ ੧, ਵਾਰ ੪ਸ, ੧, ੨੬ (464) 
ਯੋਗੀਆਂ ਦੇ ਕੰਨਾਂ ਵਿਚ ਪਾਈ ਗੋਲ ਜਹੀ ਮੁੰਦਰੀ, ਵਾਲੀ, ਮੁੰਦਰਾ 
“ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿ ਭੂਤਿ। ” 
- ਜਪੁ ੧, ੨੮੧੧ (6) 
“ਸੁਰਤਿ ਸਿਮ੍ਰਿਤਿ ਦੁਇ ਕੰਨੀ ਮੁੰਦਾ ਪਰਮਿਤਿ ਬਾਹਰਿ ਖਿੰਥਾ। ” 
- ਗਉ ਕਬ, ੫੩, ੧:੧ (334) 
ਮੁਦਾਵਣੀ --- ਮੋਹਰ ਲਾ ਕੇ ਬੰਦ ਕੀਤੀ, ਬੁਝਾਰਤ, ਅੜਾਉਣੀ, ਭੇਤ ਵਾਲੀ ਗਲ 
“ਏਹ ਮੁਦਾਵਣੀ ਕਿਉ ਵਿਚਹੁ ਕਢੀਐ ਸਦਾ ਰਖੀਐ ਉਰਿ ਧਰਿ। ” 
“ਏਹੁ ਮੁਦਾਵਣੀ ਸਤਿ ਗੁਰੂ ਪਾਈ ਗੁਰਸਿਖਾ ਲਧੀ ਭਾਲਿ। ” 
- ਸੋਰ ੪, ਵਾਰ ੮ਸ, ੩, ੧:੪੯੫ (645) 


“ਕਰਨ ਨ ਸੁਨਹੀ ਨਾਢੁ ਕਰਨ ਮੁੰਦਿ ਘਾਲਿਆ। ”? 
- ਫੁਨ ੫, ੧੪੧੨ (1362) 





3558 


“ਜੋਗੁ ਨ ਮੁੰਦੀ ਮੂੰਡਿ ਮੁਡਾਇਐ ਜੋਗੁ ਨ ਸਿੰਡੀ ਵਾਈਐ। ” 
- ਸ਼ੂਹੀ ੧, ੮, ੧੧੨ (730) 


(ਸੰ.) ਮੋਹਰ ਛਾਪ, ਜ਼ਾਹਰੀ ਚਿੰਨ੍, ਭੇਖ 
“ਹਮਰੀ ਮੁਦਰਾ ਨਾਮੁ ਹਰਿ ਸੁਆਮੀ ਰਿਦ ਅੰਤਰਿ ਦੁਸਟ ਦੁਸਟਾਰੀ। ”? 
- ਦੇਵ ੪, ੫, ੨੧ (528) 

ਹੋਰ ਰੂਪ: 
ਮੁਢਾ - 
“ਦੁਆਦਸਿ ਮੁਦਰਾ ਮਨੁ ਅਉ ਧੂਤਾ। ” (ਭੇਖ, ਨਿਸ਼ਾਨ, ਚਿੰਨ) 

-ਬਿਲਾ ੧, ਥਿਤੀ ੧੫:੧ (240) 
(12 ਮੁੰਦ੍ਰਾਂ (ਚਿੰਨ੍ਹ) ਹਨ: 5 ਬ੍ਹਮਚਾਰਜ ਦੇ (ਜਨੇਊ, ਮ੍ਰਿਗਛਾਲਾ, ਮੁੰਜ ਦੀ 
ਤੜਾਗੀ, ਕਰਮੰਡਲ ਤੇ ਸ਼ਿਖਾ); 3 ਚਿੰਨ੍ਹ ਵੈਸ਼ਨੂੰਆਂ ਦੇ (ਤਿਲਕ, ਕੰਠੀ, ਤੁਲਸੀ 
ਮਾਲਾ); ਦੋ ਚਿੰਨ੍ਹ ਸੈਵਾਂ ਦੇ (ਰੁਦਾਖਸ਼ ਮਾਲਾ, ਤ੍ਰਿਪਿੰਡ), 1 ਚਿੰਨ੍ਹ ਯੋਗੀ ਦਾ 
(ਮੁੰਦਰਾਂ); 1 ਚਿੰਨ੍ਹ ਸੰਨਿਆਸ ਦਾ (ਤ੍ਰਿਦੰਡ) 


(1) ਭੇਖ, ਵੇਖੋ “ਮੁਦ 
(2) ਮੁੰਦਰਾਂ 
“ਅੰਤਰਿ ਸਬਦੁ ਨਿਰੰਤਿਰ ਮੁਦ੍ਹਾ ਹਉਮੈ ਮਮਤਾ ਦੂਰਿ ਕਰੀ। ” (ਮੁੰਦਰਾਂ) 

- ਰਾਮ ੧, ਸਿਗੋ ੧੦:੧ (939) 
(3) ਮਰਯਾਦਾ, ਧਾਰਨਾ, ਸਾਧਨ, ਯੋਗ ਦੇ ਪੰਜ ਸਾਧਨ (ਮੁਦਰਾ) ਹਨ: ਖੇਚਰੀ, 
ਭੁਚਰੀ, ਚੇਚਰੀ, ਗੋਚਰੀ, ਉਨਮਨੀ) 
“ਗਿਆਨ ਕੀ ਮੁਦਰਾ ਕਵਨ ਅਉਧੂ ਸਿਧ ਕੀ ਕਵਨ ਕਮਾਈ। ”” 

- ਰਾਮ ੧, ਸਿਗੋ ੬੧੨ (944) 
(4) ਮੁੰਦਣ ਵਾਲਾ ਸਾਧਨ, ਉਪਰੋ' ਬੰਦ ਕਰਨ ਵਾਲਾ ਡਾਟਾ ਤਾਂ ਜੋ ਭਾਫ ਅਥਵ ਮਦ 
ਨਾਲ ਵਿਚੋ ਹੀ ਲੰਘੇ 
“ਮੁਦਾ ਮਦਕ ਸਹਜ ਧੁਨਿ ਲਾਗੀ ਸੁਖਮਨ ਪੋਚਨਹਾਰੀ ਰੇ । ? 

- ਰਾਮ ਕਬ, ੧, ੨:੨ (969) 
ਜੋਗੀਆਂ ਦੇ ਕੰਨਾਂ ਵਿਚ ਪਾਣ ਵਾਲੇ ਗੋਲ ਵਾਲੇ, ਮੁੰਦਰਾਂ 
“ਮੁੰਦਾ ਤੇ ਘਟ ਭੀਤਰਿ ਮੁੰਦਾ ਕਾਇਆ ਕੀਜੈ ਖਿੰਥਾਤਾ। ”” 

- ਗਉ ੧, ੧੫, ੧:੧ (155) 


“ਮੂੰਧ ਇਆਣੀ ਪੇਈਅੜੈ ਕਿਉ ਕਰਿ ਹਰਿ ਦਰਸਨੁ ਪਿਖੈ। ” 
- ਸਿਰੀ ੪, ਛੰਤ ੧, ੧:੧ (78) 


ਹੋਰ ਰੂਪ: 
ਮੁੰਧਿ - 
“ਘਰ ਹੀ ਮੁੰਧਿ ਵਿਦੇਸਿ ਪਿਰੁ ਨਿਤ ਝੂਰੇ ਸੰਮ੍ਹਾਲੇ। ” 
- ਵਡ ੪, ਵਾਰ ੨੦ਸ, ੧, ੧੨ (594) 





ਇਕਿ 


ੁੰਥੇ - 
“ਮੁੰਧੇ ਪਿਰ ਬਿਨੁ ਕਿਆ ਸੀਗਾਰੁ। ? (ਹੇ ਮੁਗਧ ਇਸਤ੍ਰੀ) 

- ਸਿਰੀ ੧, ੧੩, ੧":੧ (18) 
(ਅ.ਮੀਨਾਰ) ਉਚਾ ਬੁਰਜ 
“ਕਬੀਰ ਮੁਲਾਂ ਮੁਨਾਰੇ ਕਿਆ ਚਢਹਿ ਸਾਂਈ ਨ ਬਹਰਾ ਹੋਇ। ”” 

- ਸਲੋ ਕਬ, ੧੮੪੧ (1374) 


ਮੁਨੀ, ਸੰਤ, ਸਾਧ, ਰਿਸ਼ੀ 
“ਆਖਹਿ ਸੁਰਿ ਨਰ ਮੁਨਿ ਜਨ ਸੇਵ। ? 


- ਜਪੁ ੧, ੨੬:੧੮ (6) 
“ਗੁਰ ਕੈ ਸਬਦਿ ਤਰੇ ਮੁਨਿ ਕੇਤੇ ਇੰਦਰਾ ਦਿਕ ਬ੍ਹਮਾਦਿ ਤਰੇ। ” (ਮੋਨ ਧਾਰਨ ਕਰਨ 
ਵਾਲੇ) 


“ਸੌ ਮੁਨਿ ਜਿਮਨ ਕੀ ਦੁਬਿਧਾ ਮਾਰੇ। ? (ਮੋਨੀ) 


- ਭੈਰ ੧, ੧, ੧:੧ (1125) 


- ਭੈਰ ੩, ੫, ੧:੧ (1128) 


“ਨੋਟਿ ਮੁਨੀਸਰ ਮਨਿ ਮਹਿ ਰਹਤੇ । ” 
- ਭੈਰ ੫, ਅਸ ੨, ੭:੪ (1156) 
ਮੁਨਿਜਨ ---- ਮੁਨੀ, ਰਿਸ਼ੀ 
“ਮੁਨਿਜਨ ਸੇਵਕ ਸਾਧਿਕਾ ਨਾਮਿ ਰਤੇ ਗੁਣਤਾਸੁ । ” 
- ਸਿਰੀ ੧, ਅਸ ੭, ੬੨ (57) 
ਹੋਰ ਰੂਪ: 
ਮੁਨਿਜਨਾ - 
“ਸਭਸਿਧ ਸਾਧਿਕ ਮੁਨਿਜਨਾ ਮਨਿ ਭਾਵਨੀ ਹਰਿ ਧਿਆਇਓ। ”” 
- ਮਾਲੀ ੪, ੩, ੧":੧ (985) 
ਮੁਨਿਜਨਾਂ - 
“ਨਾਨਕ ਵੀਚਾਰਹਿ ਸੰਤ ਮੁਨਿਜਨਾਂ ਚਾਰਿ ਵੇਦ ਕਹੰਦੇ । ”” 
- ਗਉਂ ੪, ਵਾਰ ੩੧:੩ (316) 
ਮੁਨੀਆਂ ਦਾ ਰਾਜਾ, ਵਿਸ਼ਨੂੰ 
“ਇੰਦੂ ਮੁਨਿੰਦੁ ਖੋਜਤੇ ਗੋਰਖ ਧਰਣਿ ਗਗਨ ਆਵਤ ਫੁਨਿ ਧਾਵਤ । ”” 
- ਸਮੁ ੫, ੭"੧੨ (1388) 
==੮= ਸ੍ਰੇਸ਼ਟ ਮੁਨੀ 
“ਮਾਨ ਮੁਨੀ ਮੁਨਿਵਰ ਗਲੇ ਮਾਨੁ ਸੰਭੈ ਕਉ ਖਾਇ। ” 
- ਸਲੋ ਕਬ, ੧੫੬:੨ (1372) 
(1) ਸੰਤ, ਸਾਧ, ਰਿਸ਼ੀ ਵੇਖੋ “ਮੁਨਿ? 
“ਖੋਜਹਿ ਜਨ ਮੁਨੀ ਹਾਂ। ? 
- ਆਸਾ ੫, ੧੫੯, ੧:੧ (409) 





3560 


“ਜਾ ਕਉ ਖੋਜਹਿ ਅਸੰਖ ਮੁਨੀ ਅਨੇਕ ਤਪੇ । ” 
- ਆਸਾ ੫, ਛੰਤ ੫, ੧੧ (455) 
(2) ਮੋਨ 
“ਅਨਿਕ ਗੁਨਿਤ ਧੁਨਿਤ ਲਲਿਤ ਅਨਿਕ ਧਾਰ ਮੁਨੀ। ”” 
- ਭੈਰ ੫, ੫੭, ੧:੨ (1153) 
ਮੋਨ ਵਰਤ ਰਖ ਕੇ ਸਾਧਨਾ ਕਰਨ ਵਾਲੇ 
“ਪੜਿ ਪੜਿ ਪੰਡਿਤ ਮੁਨੀ ਥਕੇ ਦੇਸੰਤਰ ਭਵਿ ਥਕੇ ਭੇਖਧਾਰੀ । ? 
- ਸਾਰ ੪, ਵਾਰ ੨੪ਸ, ੩. ੧੧ (1246) 
ਮੁੰਨੀਅਨ੍ --- ਮੁੰਨੇ ਜਾਂਦੇ ਹਨ 
“ਸੇ ਸਿਰ ਕਾਤੀ ਮੁੰਨੀਅਨਿ੍‌ ਗਲ ਵਿਚਿ ਆਵੈ ਧੂੜਿ। ” 
- ਆਸਾ ੧, ਅਸ ੧੧, ੧:੨ (417) 


ਮੁਨੀਸਰ ---- ਸ੍ਰੇਸ਼ਟ ਮੁਨੀ 
“ਕੋਟਿ ਮੁਨੀਸਰ ਮਨਿ ਮਹਿ ਰਹਤੇ । ” 


- ਭੈਰ ੫, ਅਸ ੨, ੭:੪ (1156) 
ਹੋਰ ਰੂਪ: 
ਮੁਨੀਸੁਰ - 
“ਬ੍ਹਮਾਦਿਕ ਸਿਵ ਛੰਦ ਮੁਨੀਸੁਰ ਰਸਕਿ ਰਸਕਿ ਠਾਕੁਰ ਗੁਨ ਗਾਵਤ। ”” 
- ਸਮੁਂ ੫, ੭"੧ (1388) 
ਮੁਮਾਰਖੀ ---- (ਅੰ. ਮੁਬਾਰਕ) ਮੁਬਾਰਕ, ਸ਼ੁਭ, ਬਰਕਤ ਵਾਲਾ 
“ਮਾਹਾ ਮਾਹ ਮੁਮਾਰਖੀ ਚੜਿਆ ਸਦਾ ਬਸੰਤੁ। ? 
- ਬਸੰ ੧, ੧, ੧:੧ (1168) 


“ਹਰਿਬੰਸ ਜਗਤਿ ਜਸੁ ਸੰਚਰੁਉ ਸੁ ਕਵਣੁ ਕਹੈ ਸ੍ਰੀ ਗੁਰੁ ਮੁਯਉ। ? 
- ਸਵ ੫. ਹਰਿ ੧:੬ (1409) 


- ਗਉ ੩, ਛੰਤ ੫, ੨:੨ (246) 
-<- ਮੁਰਗਾਬੀ, ਇਕ ਪੰਛੀ, ਪਾਣੀ ਦਾ ਪੰਛੀ, ਆਬੀ ਮੁਰਗ 
“ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੈ। ”” 
- ਰਾਮ ੧, ਸਿਗੋ ੫:੧ (938) 


“ਜਉ ਸਭ ਮਹਿ ਏਕੁ ਖੁਦਾਇ ਕਹਤ ਹਉ ਤਉ ਕਿਉ ਮੁਰਗੀ ਮਾਰੈ । ” 
- ਪੁਭਾ ਕਬ, ੪, ੧੨ (1350) 


ਮੁਰਟੀਐ ---- ਮੋੜ ਲਿਆ, ਫੇਰ ਲਿਆ 





3561 


“ਪੁਤ੍ੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ ਮੁਰਟੀਐ । ” 
- ਰਾਮ ਬਸ, ਵਾਰ ੨:੧੦ (967) 


ਮੁਰਦਾਰ ---- ਲੋਥ ਤੁਲ ਅਵਿਤਰ ਵਸਤ, ਹਰਾਮ 
“ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਇ। ” 
- ਤਿਲੰ ੫, ੧, ੧":੧ (723) 
ਹੋਰ ਰੂਪ: 
ਮੁਰਦਾਰੂ - 
“ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ । ” (ਲੋਥ, ਮੁਰਦਾ ਸਰੀਰ) 
- ਸਿਰੀ ੧, ੪, ੧੧ (15) 
“ਕੁੜੁ ਛੁਰਾ ਮੁਠਾ ਮੁਰਦਾਰ। ” (ਠਗ ਖਾਧਾ ਮੁਰਦਾ ਖਾਣ ਤੁਕ ਹੈ) 
੍‌੍ - ਸਿਰੀ ੧, ੨੯, ੧੦੩ (24) 
“ਕੂੜੁ ਬੋਲਿ ਮੁਰਦਾਰੁ ਖਾਇ। ” (ਹਰਾਮ) 
- ਮਾਝ ੧, ਵਾਰ ੫ਸ, ੧, ੧:੧ (140) 
“ਗੁਰੁਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ। ” (ਹਰਾਮ ਦੀ ਕਮਾਈ) 
- ਮਾਝ ੧, ਵਾਰ ੭ਸ, ੧, ੨੨ (141) 
“ਅੰਧੀ ਰਯਤਿ ਗਿਆਨ ਵਿਹੁਣੀ ਭਾਹਿ ਭਰੇ ਮੁਰਦਾਰੁ। ? (ਲੋਥ) 
੍‌੍ - ਆਸਾ ੧, ਵਾਰ ੧੧ਸ, ੧, ੨:੩ (469) 


“-ਰਿਖੀ ਕੇਸ ਗੋਵਰਧਨ ਧਾਰੀ ਮੁਰਲੀ ਮਨੋਹਰ ਹਰਿ ਰੰਗਾ। ” (ਮੁਰਲੀ ਮਨੋਹਰ, ਸ੍ਰੀ 
ਕ੍ਰਿਸ਼ਨ ਭਾਵ ਪ੍ਰਭੂ) 
- ਮਾਰੂ ੫, ਸੋਲਾ ੧੧, ੧:੩ (1082) 


“ਉਨਵੈ ਘਨੁ ਘਨ ਘਨਿਹਰੁ ਗਰਜੈ ਮਨਿ ਬਿਗਿਸੈ ਮੋਰ ਮੁਰਲੇ। ? 
- ਨਟ ੪, ੨, ੩:੨ (975) 
ਮੁਰ ਰਾਕਸ਼ ਦਾ ਵੈਰੀ, ਕ੍ਰਿਸ਼ਨ, ਇਥੇ ਭਾਵ ਪ੍ਰਭੂ 
“ਬਡੇ ਭਾਗ ਗੁਰੁ ਸੇਵਹਿ ਅਪੁਨਾ ਭੇਦ ਨਾਹੀ ਗੁਰਦੇਵ ਮੁਰਾਰ। ” 
- ਗੂਜ ੧, ਅਸ ੨, ੭:੧ (504) 


ਹੋਰ ਰੂਪ: 


ਮੁਰਾਰਾ - 
“ਮਤਿ ਮਲੀਣ ਪਰਗਟੁ ਭਈ ਜਪਿ ਨਾਮੁ ਮੁਰਾਰਾ । ” (ਪ੍ਰਭੂ ਦਾ) 

- ਗਉਂ ੩, ੩੮, ੧:੨ (163) 
ਮੁਰਾਰਿ - 
“ਉਚਉ ਥਾਨੁ ਸੁਹਵਣਾ ਉਪਰਿ ਮਹਲੁ ਮੁਰਾਰਿ।” (ਪ੍ਰ 


੫ ਦ 


ਦਾ) 
- ਸਿਰੀ ੧, ੧੨, ੨:੧ (18) 
(1) ਪ੍ਰਭੂ, ਵਾਹਿਗੁਰੂ, ਵੇਖੋ “ਮੁਰਾਰ” 

(2) ਮੁਰ ਰਾਕਸ਼ ਨੂੰ ਮਾਰਨ ਵਾਲਾ, ਸ੍ਰੀ ਕ੍ਰਿਸ਼ਨ 





3562 


“ਦੁਆਪੁਰਿ ਕ੍ਰਿਸਨ ਮੁਰਾਰਿ ਕੰਸੁ ਕਿਰਤਾਰਥੁ ਕੀਓ। ” 
- ਸਵ ੧, ੭:੩ (1390) 


ਵਾਹਿਗੁਰੂ, ਪਰ 
“ਗੁਰਮਤਿ ਜਾਨਿਆ ਰਿਦੈ ਮੁਰਾਰੀ। ” 
- ਗਉ ੧, ਅਸ ੧੦, ੮:੨ (225) 


(2) ਹੇ ਹਰੀ, ਹੇ ਪ੍ਰਭੂ 


- ਸੋਰ ਕਬ, ੮, ੩:੨ (656) 


“ਧੰਨੁ ਸੁ ਦੇਸੁ ਜਹਾ ਤੂੰ ਵਸਿਆ ਮੇਰੇ ਸਜਣ ਮੀਤ ਮੁਰਾਰੇ ਜੀਉ। ” (ਪ੍ਰਭੂ) 


- ਮਾਝ ੫, ੮, ੨੩ (96) 
ਮੁਰਾਰੈ - 
“ਸਾਚੇ ਸਿਰਜਣਹਾਰ ਮੁਰਾਰੈ। ” (ਹਰਿ ਪੁਭੂ ਨੂੰ) 
`__ = ਮਾਰੂ ੧, ਸੋਲਾ ੨, ੧੩੨ (1022) 


“ਜਿਹ ਜਿਹ ਡਾਲੀ ਪਗੁ ਧਰਉ ਸੋਈ ਮੁਰਿ ਮੁਰਿ ਜਾਇ। ” 
- ਸਲੋ ਕਬ, ੮੭:੨ (1369) 
(ਅ. ਮੁਰੀਦ) ਸ਼ਿੱਸ਼, ਚੇਲਾ, ਪੈਰੋਕਾਰ 
“ਜੋ ਗੁਰ ਦਸੈ ਵਾਟ ਮੁਰੀਦਾ ਜੋਲੀਐ। ”” 
- ਆਸਾ ਫਰ, ੨, ੩੨ (488) 


“ਮੁਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸੁਭਾਗਾ। ” 
- ਮਾਰੂ ੧, ੬, ੧:੧ (991) 


“ਅਲਹੁ ਏਕੁ ਮਸੀਤਿ ਬਸਤੁ ਹੈ ਅਵਰੁ ਮੁਲਖੁ ਕਿਸੁ ਕੇਰਾ। ? 
- ਪੁਭਾ ਕਬ, ੨, ੧੧ (1349) 
(ਅੰ. ਮੁਲੰਮਅ) ਗਿਲਟ ਕੀਤਾ ਹੋਇਆ, ਓਪਰੀ ਓਪਰੀ ਲਿਆਂਦੀ ਚਮਕ 
“ਕੂੜੁ ਠਗੀ ਗੁਝੀ ਨ ਰਹੈ ਮੁਲੰਮਾ ਪਾਜੁ ਲਹਿ ਜਾਇ। ” 
- ਗਉ ੪, ਵਾਰ ੭ਸ, ੪, ੨:੫ (303) 
(ਅ. ਮੁਲਾ) ਵਿਦਿਆ ਨਾਲ ਭਰਪੂਰ, ਵਿਦਵਾਨ, ਆਲਿਮ, ਮੌਲਵੀ 
“ਤਾ ਤੂ ਮੁਲਾ ਤਾ ਤੂ ਕਾਜੀ ਜਾਣਹਿ ਨਾਮੁ ਖੁਦਾਈ। ” 
- ਸਿਰੀ ੧, ੨੮, ੨੯੧ (24) 
“ਜਾ ਤੁਧੁ ਭਾਂਵੈ ਤਾ ਪੜਹਿ ਕਤੇਬਾ ਮੁਲਾ ਸੇਖ ਕਹਾਵਹਿ। ” 
- ਮਾਝ ੧, ਵਾਰ ੧੫ਸ, ੧, ੧:੩ (145) 
ਹੋਰ ਰੂਪ: 





3563 


- ਬਸੰ ੧, ੩, ੩:੧ (1169) 


“ਨਾ ਓਇ ਜੋਗੀ ਨਾ ਓਇ ਜੰਗਮ ਨਾ ਓਇ ਕਾਜੀ ਮੁੰਲਾ। ? 
- ਮਾਝ ੧, ਵਾਰ ੨, ੬ਸ, ੧, ੧:੧੦ (149) 
“ਕਬੀਰ ਮੁੰਲਾਂ ਮੁਨਾਰੇ ਕਿਆ ਚਢਹਿ ਸਾਂਈ ਨ ਬਹਰਾ ਹੋਇ। ” 
- ਸਲੋ ਕਬ, ੧੮੪੧ (1374) 


- ਗਉ ੫, ਅਸ ੯, ੬:੨ (240) 


“ਮੋਲਿ ਅਮੋਲ ਨ ਪਾਈਐ ਵਣਜਿ ਨ ਲੀਜੈ ਹਾਟਿ।” (ਮੁਲ ਦੇ ਕੇ, ਮੁਲ ਨਾਲ) 
- ਮਾਰੂ ੩, ਵਾਰ ੧ਸ, ੧, ੧:੪ (1087) 


“ਤੋਲਿ ਨ ਤੁਲੀਐ ਮੋਲਿ ਨ ਮੁਲੀਐ ਕਤ ਪਾਈਐ ਮਨ ਰੂਚਾ। ” 
- ਦੇਵ ੫, ੩੨, ੧:੨ (534) 


“ਇਸ ਕਾ ਰੰਗੁ ਦਿਨ ਥੋੜਿਆ ਛੋਛਾ ਇਸ ਦਾ ਮੁਲੂ। ” 

- ਸਿਰੀ ੪, ਵਾਰ ੮ਸ, ੩, ੨:੨ (85) 
ਹੋਰ ਰੂਪ: 
ਮੁਲੋ - 
“ਕੂੜੀ ਡੇਖਿ ਭੁਲੋ ਅਢੁ ਲਹੈ ਨ ਮੁਲੋ ਗੋਵਿਦ ਨਾਮੁ ਮਜੀਠਾ। ” 

- ਸੂਹੀ ੫, ਛੰਤ ੧, ੧:੩ (777) 

ਮੁੜ ਕੇ, ਲਿਫਕੇ 
“ਕੇਤੇ ਨਚਹਿ ਮੰਗਤੇ ਗਿੜਿ ਮੁੜਿ ਪੂਰਹਿ ਤਾਲ। ” 

- ਆਸਾ ੧, ਵਾਰ ੪ਸ, ੧, ੨:੩ (464) 


“ਅਜੁ ਨ ਸੁਤੀ ਕੰਤ ਸਿਉ ਅੰਗੁ ਮੁੜੇ ਮੁੜਿ ਜਾਇ। ” (ਲਿਫਕੇ) 
- ਸਲੋ ਫਰ, ੩੦੧ (1379) 


(2) ਮੁੜ ਕੇ, ਦੁਬਾਰਾ 
“ਕਵਿ ਕੀਰਤ ਜੋ ਸੰਤ ਚਰਨ ਮੁੜਿ ਲਾਗਹਿ ਤਿਨ ਕਾਮ ਕ੍ਰੋਧ ਜਮ ਕੋ ਨਹੀ ਤ੍ਰਾਸੁ। ” 
- ਸਵ ੪, ਕੀਰ, ੧:੩ (1405) 





3564 


“ਲੋਇਣ ਲੋਈ ਡਿਠ ਪਿਆਸ ਨ ਬੁਝੈ ਮੂ ਘਣੀ। ” 
- ਵਡ ੫. ਛੰਤ ੨, ੨ਸ:੧ (577) 


ਨਮ ਪਿਰੀਆ ਸਉ ਨੇਹੁ ਕਿਉ ਸੱਜਣ ਮਿਲਰਿ ਪਿਆਚਿਆ। ” (ਮੇਰਾ) 
- ਸਲੋ ੪, ੪੧੨ (1421) 
(2) ਮੈਂ 
“ਯਾਰ ਵੇ ਪ੍ਰਿਅ ਹਭੇ ਸਖੀਆ ਮੂ ਕਹੀ ਨ ਜੇਹੀਆ। ”” 
- ਜੈਤ ੫, ਛੰਤ ੧, ੨:੧ (703) 
ਹੋਰ ਰੂਪ: 


“ਜਿਨਾ ਪਛਾਤਾ ਸਚੁ ਚੁੰਮਾ ਪੈਰ ਮੂੰ। ” (ਮੈਂ) 


- ਆਸਾ ਫਰ, ੧, ੩੨ (488) 
(2) ਸੈਨੂੰ 
“ਯਾਰ ਵੇ ਤੈ ਰਾਵਿਆ ਲਾਲਨੁ ਮੁ ਦਸਿ ਦਸੰਦਾ। ? 
੍‌੍ - ਜੈਤ ੫, ੧, ੩:੨ (703) 
ਹੋਰ ਰੂਪ: 
ਮੂੰ - 
“ਜੇ ਕੋ ਮੂੰ ਉਪਦੇਸੁ ਕਰਤ ਹੈ ਤਾ ਵਣਿ ਤ੍ਰਿਣਿ ਰਤੜਾ ਨਾਰਾਇਣਾ।” (ਮੈਨੂੰ) 
- ਸਿਰੀ ਤ੍ਰਿਲੋ, ੨, ੫:੧ (92) 
(4) ਮੇਰੇ 
“ਤਉ ਭਾਵਨਿ ਤਉ ਜੇਹੀਆ ਮੁ ਜੇਹੀਆ ਕਿਤੀਆਹ। ” 
੍‌ - ਮਾਰੂ ੧, ਅਸ ੯, ੮:੧ (1015) 


“ਜਨਮਤ ਕੀ ਨ ਮੂਓ ਆਭਾਗਾ। ”” 
- ਮਾਰੂ ੩, ਸੋਲਾ ੨, ੯:੨ (1045) 


“ਦੂਜੈ ਲਾਗਿ ਜਗੁ ਖਪਿ ਖਪਿ ਮੂਆ।” 

- ਮਾਰੂ ੩, ਅਸ ੭, ੬:੨ (113) 
ਹੋਰ ਰੂਪ: 
ਮੂਐ - 
““ਪਿੰਡਿ ਮੂਐ ਜੀਉ ਕਿਹ ਘਰਿ ਜਾਤਾ। ” (ਮਰਨ ਨਾਲ) 

- ਗਉ ਕਬ, ੧੮, ੧:੧ (327) 

(ਫਾ. ਮੂਏ) ਵਾਲ, ਕੇਸ 
“ਮਮ ਸਰ ਮੂਇ ਅਜਰਾਈਲ ਗਿਰਫਤਹ ਦਿਲ ਹੇਚਿ ਨ ਦਾਨੀ। ”” 





3565 


- ਤਿਲੰ ੧, ੧, ੧":੨ (721) 


- ਗਉਂ ੧, ੪, ੨:੩ (152) 


“ਬਿਨੁ ਮੂਏ ਕਿਉ ਪੂਰਾ ਹੋਇ। ” (ਮਰਿਆ, ਮਰਨ ਦੇ) 


- ਗਉ ੧, ੭, ੩:੨ (153) 
“ਮੂਏ ਕਉ ਕਹੁ ਮਾਰੇ ਕਉਨੁ। ” (ਮਰੇ ਹੋਏ, ਮੋਏ) 
- ਗਉਂ ੧, ਅਸ ੨, ੫:੧ (221) 
“ਸੰਚਿ ਸੰਚਿ ਸਾਕਤ ਮੂਏ ਨਾਨਕ ਮਾਇਆ ਨ ਸਾਥ। ” (ਮਰ ਗਏ) 
- ਗਉ ੫. ਬਾਅ ੩੩ਸ:੨ (257) 
“ਮੂਏ ਮਰਮੁ ਕੋ ਕਾ ਕਰ ਜਾਨਾ। ” (ਮਰੇ ਹੋਏ ਜੀਨ) 
- ਗਉਂ ਕਬ, ੮, ੩:੨ (325) 
ਮੂਏਂ - 
“ਜੀਵਤ ਪਿਤਰ ਨ ਮਾਨੈ ਕੋਊ ਮੂਏ” ਸਿਰਾਧ ਕਰਾਹੀ। ” (ਮਰਨ ਉਪਰੰਤ) 
- ਗਉ ਕਬ, ੪੫, ੧:੧ (332) 


(1) (ਸੰ. , ਫਾ. (ਮੂਸ਼) ਚੂਹਾ 
“ਰੇ ਮਨ ਮੂਸ ਬਿਲਾ ਮਹਿ ਗਰਬਤ ਕਰਤਬ ਕਰਤ ਮਹਾਂ ਮੁਘਨਾਂ। ” 
- ਸਮੁ ੫, ੪”:੧ (1387) 
(2) (ਸੰ.) ਲੁਟਣਾ 
“ਰੈਣਿ ਅੰਧੇਰੀ ਕਿਆ ਪਤਿ ਤੇਰੀ ਚੋਰੁ ਪੜੈ ਘਰੁ ਮੂਸਏ । ” 
- ਤੁਖਾ ੧, ਛੰਤ ੨, ੧:੪ (1110) 


---- ਲੁਟੇ ਜਾਉਗੇ, ਵੇਖੋ “ਮੂਸ” (2) 
“ਦੁਬਿਧਾ ਛੋਡਿ ਕੁਵਾਟੜੀ ਮੂਸਹੁਗੇ ਭਾਈ। ”” 
- ਆਸਾ ੧, ਅਸ ੧੫, ੬੧ (419) 


“ਗਹਬਰ ਬਨ ਘੋਰ ਗਹਬਰ ਬਨ ਘੋਰ ਹੇ ਗ੍ਰਿਹ ਮੂਸਤ ਮਨ ਚੋਰ ਹੇ ਦਿਨ ਕਰੋ 
ਅਨਦਿਨੁ ਖਾਤ। ” 
- ਆਸਾ ੫, ਛੰਤ ੧੪, ੧੨ (461) 
“ਅਪਨਾ ਘਰੁ ਮੂਸਤ ਰਾਖਿ ਨ ਸਾਕਹਿ ਕੀ ਪਰ ਘਰੁ ਜੋਹਨ ਲਾਗਾ। ” (ਲੁਟੀਂਦਾ) 
- ਸੋਰ ੧, ੧੦, ੧:੧ (594) 
ਗੁਰੂ ਅਰਜਨ ਦੇਵ ਜੀ ਦਾ ਇਕ ਸਿੱਖ 
““ਮੂਸਨ ਪ੍ਰੇਮ ਪਿਰੰਮ ਕੈ ਗਨਉ ਏਕ ਕਰਿ ਕਰਮ। ”” 
- ਚਉ ੫, ੩:੨ (1364) 
(ਦਰਪਣ ਅਰਥ “ਹੇ ਲੁਟੇ ਜਾ ਰਹੇ ਮਨੁੱਖ” ਕਰਦਾ ਹੈ) 





3566 


-੮-- ਮੋਹਲੇ ਨਾਲ 
““ਸਾਰੋ ਦਿਨਸੁ ਮਜੂਰੀ ਕਰਤਾ ਤੁਹੁ ਮੂਸਲਹਿ ਛਰਾਇਆ। ” 
- ਟੋਡੀ ੫, ੪, ੩੧ (712) 


“ਆਵ ਘਟੈ ਨਰੁ ਨ ਬੁਝੈ ਨਿਤਿ ਮੂਸਾ ਲਾਜੁ ਟੁਕਾਇ। ” (ਕਾਲ ਰੂਪ ਚੂਹਾ) 

- ਸਿਰੀ ੪, ੭੦, ੧:੨ (41) 
“ਜੈਸੇ ਕਾਗਦ ਕੇ ਭਾਰ ਮੂਸਾ ਟੂਕਿ ਗਵਾਵਤ ਕਾਮਿ ਨਹੀ ਗਾਵਾਰੀ। ” 

- ਧਨਾ ੫, ੪੨, ੧੧੨ (681) 


“ਬਾਟ ਪਾਰਿ ਘਰੁ ਮੂਸਿ ਬਿਰਾਨੋ ਪੇਟੁ ਭੰਰੈ ਅਪ੍ਰਾਧੀ। ” 
- ਸਾਰ ਸਧ, ੧, ੨:੧ (1253) 


“ਮੁਸਨ ਤਬ ਹੀ ਮੂਸੀਐ ਬਿਸਰਤ ਪੁਰਖ ਦਇਆਲ। ” 
- ਚਉ ੫, ੭:੨ (1364) 


- ਗਉਂ ੫, ੧੬੪", ੧":੨ (216) 


“ਛੂਮ ਕੇ ਮੂਸੇ ਤੂੰ ਰਾਖਵ ਪਰਦਾ ਪਾਛੈ ਜੀਅ ਕੀ ਮਾਨੀ। ” 
- ਆਸਾ ੫, ੧੨੮, ੧੨ (403) 


“ਵੇ ਮਾਰਗਿ ਮੂਸੈ ਮੰਤ੍ਰਿ ਮਸਾਣਿ। ” 
- ਰਾਮ ੧, ਸਿਗੋ ੨੬:੪ (941) 


“ਖਾਦਾ ਪੈਨ ਦਾ ਮੂਕਰਿ ਪਾਇ। ” 
- ਗਉਂ ੫, ੧੪੭, ੧:੧ (195) 


“ਪਹੁਚਿ ਨ ਮੁਕਾ ਫਿਰਿ ਪਛੁਤਾਨਾ। ” (ਮਸਾਂ ਪੁਜਿਆ ਹੀ ਹੈ) 
੍‌ - ਆਸਾ ੫, ੭੫, ੨:੨ (389) 
(2) ਮੁਕ ਗਿਆ 
“ਛੋਡਿਆ ਜਾਇ ਨ ਮੂਕਾ। ” 
- ਸੋਰ ਕਬ, ੬, ੩:੩ (655) 


“ਅਖੁਟੁ ਖਜਾਨਾ ਸਤਿਗੁਰਿ ਦੀਆ ਤੋਟਿ ਨਹੀ ਰੇ ਮੂਕੇ। ” 
- ਗਉਂ ੫, ੧੬੧", ੨:੨ (215) 





3567 


ਹੋਰ ਰੂਪ: 
ਮੂਕੈ - 
“ਜਮ ਕਾ ਡੰਡੁ ਨ ਕਬਹੂ ਮੂਕੈ। ” (ਮਕੁਦਾ) 
- ਮਾਰੂ ੧, ਸੋਲਾ ੧੦, ੧੦:੨ (1030) 
ਮੁਖ ਵਿਚ, ਮੂੰਹ ਵਿਚ ਭਾਵ ਜਿਹਬਾ ਉਪਰ 


“ਚਹੁ ਦਿਸ ਫੂਲਿ ਰਹੀ ਬਿਖਿਆ ਬਿਖੁ ਗੁਰਮੰਤ੍ਰ ਮੂਖਿ ਗਰੁੜਾਰੀ। ” 
- ਸਾਰ ੫. ੨੫, ੧੧ (1209) 


(1) ਬਹੁਤੇ, ਅਧਿਕ ਗਿਣਤੀ ਵਿਚ, ਵਡਾ 
“ਨਾਨਕ ਨਾਮਿ ਉਧਰੇ ਪਤਿਤ ਬਹੁ ਮੁਚ। ” 
ਹੁ - ਗਉ ੫. ਸੁਖ ੩, ੩:੧੦ (265) 
“ਹਮ ਥੋਰੇ ਤੁਮ ਬਹੁਤ ਮੁਚ । ” 
੍‌੍ - ਬਸੰ ੫, ੭, ੩:੪ (1182) 


ਹੋਰ ਰੂਪ: 


ਮੂਚਾ - 
“ਤੂੰ ਬੇਅੰਤੁ ਅਤਿ ਮੂਚੋ ਮੂਚਾ । ” 


- ਮਾਝ ੫, ਅਸ ੩੫, ੮:੨ (130) 
(ਕੋਸ਼ ਅਰਥ “ਉਚਾ?” ਕਰਦਾ ਹੈ) 
(2) ਵਿਸਥਾਰ ਵਾਲੀ, ਬਹੁਤੀ 
“ਸਾਧ ਕੀ ਸੋਭਾ ਮੁਚ ਤੇ ਮੁਚੀ। ”” 
ਲੁ ੍‌ - ਗਉ ੫, ਸੁਖ ੭, ੮:੮ (272) 
(3) ਵਡਾ 
“ਗੰਭੀਰ ਧੀਰ ਨਾਮ ਹੀਰ ਉਚੇ ਮੂਚ ਅਪਾਰੰ। ” 
- ਰਾਮ ੫, ੫੯, ੨੯੧ (901) 


(1) ਬਹੁਤੇ, ਅਧਿਕ ਗਿਣਤੀ, ਵੇਖੋ “ਮੂਚ” (1) 
“ਪ੍ਰਭ ਕੈ ਸਿਮਰਨਿ ਉਧਰੇ ਮੁਚਾ। ” 
੍‌ - ਗਉ ੫. ਸੁਖ ੧, ੪:੨ (263) 
(2) ਕਟੀਦਾ ਹੈ, ਖਤਮ ਹੁੰਦਾ ਹੈ, ਨਾਸ ਹੁੰਦਾ ਹੈ 
“ਕਰਮਿ ਮਿਲੈ ਜਮ ਕਾ ਭਉ ਮੁਚਾ। ? 
੍‌੍ - ਗਉ ੧, ੯, ੩:੩ (153) 
(3) ਅਧਿਕ, ਬਹੁਤ ਸਾਰੇ 
(4) ਜ਼ਿਆਦਾ, ਬਹੁਤਾ, (ਪਾਸਾਰ, ਅਕਾਰ) 
“ਸਭੁ ਕਿਛੁ ਤਾ ਕਾ ਕਾਂਢੀਐ ਥੋਰਾ ਅਰੁ ਮੁਚਾ। ”” 
ਸੇ - ਆਸਾ ੫, ੧੧੭, ੧:੨ (400) 
(5) ਬਹੁਤ, ਬੜਾ 
“ਆਨ ਨ ਸਮਸਰਿ ਕੋਊ ਲਾਗੇ ਢੂਢਿ ਰਹੇ ਹਮ ਮੂਚਾ। ” 
- ਦੇਵ ੫, ੩੨, ੧":੨ (534) 





3568 


- ਗਉ ੫, ੧੫੫, ੧":੨ (197) 


- ਮਾਝ ੫, ਅਸ ੩੫, ੮:੨ (130) 


- ਮਾਲੀ ੪, ੩, ੪:੩ (987) 


“ਮੇਰੀ ਮੇਰੀ ਕਰਿ ਕਰਿ ਮੂਠਉ ਪਾਪ ਕਰਤ ਨਹ ਪਰੀ ਦਇਆ। ” 
- ਬਿਲਾ ੫, ੧੧੦, ੧:੨ (826) 
ਮੂਠੜੀਏ ---- ਹੇ ਹਮੀ ਹੋਈਏ ! 
“ਪਿਰੁ ਸੰਗਿ ਮੂਠੜੀਏ ਖਬਰਿ ਨ ਪਾਈਆ ਜੀਉ। ” 
- ਧਨਾ ੧, ਛੰਤ ੩, ੧:੧ (689) 


“ਮਾਇਆ ਮੂਠਾ ਚੇਤਸਿ ਨਾਹੀ ਜਨਮੁ ਗਵਾਇਓ ਆਲਸੀਆ। ” 
- ਸਿਰੀ ਤ੍ਰਿਲੋ, ੨, ੨:੨ (92) 
“ਹਰਿ ਚੰਦਉਰੀ ਦੇਖਿ ਮੂਠਾ ਕੂੜੁ ਸੇਜਾ ਰਾਵਿਆ। ” (ਠਗਿਆ ਗਿਆ, ਭਾਵ 
ਮੋਹਿਆ ਗਿਆ) 
- ਆਸਾਂ ੫. ਛੰਤ ੧੧, ੨:੪ (460) 
ਹੋਰ ਰੂਪ: 
ਮੂਠੀ - 
“ਮਰਿ ਜੰਮੈ ਵਾਰੋ ਵਾਰਾ ਵਧਹਿ ਬਿਕਾਰਾ ਗਿਆਨ ਵਿਹੂਣੀ ਮੂਠੀ। ” (ਠਗੀ ਗਈ) 
- ਵਡ ੩, ਅਲਾ ੨, ੨:੩ (583) 


ਮੂੰਣੂ - 
“ਗੋਵਿਦ ਭਜਨ ਬਿਨੁ ਅਵਰ ਸੰਗਿ ਰਾਤੇ ਤੇ ਸਭਿ ਮਾਇਆ ਮੂਠੁ ਪਰਾਨੀ। ” (ਠਗੇ 
ਹੋਏ) 


- ਰਾਮ ੫, ੨੪, ੧":੨ (890) 
“ਬਿਨੁ ਗੁਰ ਪੂਰੇ ਮੁਕਤਿ ਨ ਪਾਈਐ ਸਾਚੀ ਦਰਗਹਿ ਸਾਕਤ ਮੂਠੁ। ” (ਲੁਟਿਆ 
ਜਾਂਦਾ ਹੈ) 

- ਭੈਰ ੫, ੫੩, ੧":੨ (1151) 
ਮੂਠੇ - 
“ਬਿਨੁ ਸਬਦੈ ਮੁਠੇ ਦਿਨੁ ਰੈਣੀ। ” (ਲੂਟੇ ਜਾ ਰਹੇ ਹਨ) 

੍‌ - ਗਉ ੧, ਅਸ ੧੪, ੮:੩ (227) 
“ਕਾਮ ਕ੍ਰੋਧ ਲੋਭ ਮੋਹ ਮੁਠੇ ਸਦਾ ਆਵਾ ਗਵਣ। ”? (ਠੱਗੇ ਹੋਏ) 
ਹੇ - ਗੂਜ ੫, ੩੦, ੩:੧ (502) 





3569 


“ਦੁਰਮਤਿ ਅੰਧੁਲਾ ਬਿਨਸਿ ਬਿਨਾਸੈ ਮੂਠੇ ਰੋਇ ਪੂਕਾਰਾ ਹੇ। ” (ਠਗੇ ਜਾਣ ਤੇ) 
- ਮਾਰੂ ੧, ਸੋਲਾ ੭, ੯੩ (1027) 
ਮੂਠੌਂ - 
“ਜੈਸੇ ਮੀਨੁ ਰਸਨ ਸਾਦਿ ਬਿਨਸਿਓ ਓਹੁ ਮੂਠੌ ਮੂੜ ਲੋਭਾਇਲੇ। ” (ਠਗੀ ਗਈ) 
- ਗੋਂਡ ੫, ੨, ੩੧ (862) 
“ਬਿਖੁ ਠਗਉਰੀ ਖਾਇ ਮੂਠੋ ਚਿਤਿਨ ਸਿਰਜਨਹਾਰਾ। ” (ਲੁਟਿਆ ਗਿਆ) 
- ਸਾਰ ੫, ੧੨੯, ੩:੧ (1229) 
ਸਿਰ, ਮੁੰਡੀ 
“ਊਠਤ ਬੈਠਤ ਠੇਗਾ ਪਰਿਹੈ ਤਬ ਕਤ ਮੂਡ ਲੁਕਈ ਹੈ । ” 
- ਗੂਜ ਕਬ, ੧, ੧੨ (524) 
ਸਿਰ 
“ਜਮ ਕਾ ਡੰਡੁ ਮੁੰਡ ਮਹਿ ਲਾਗੈ ਖਿਨ ਮਹਿ ਕਰੈ ਨਿਬੇਰਾ। ? 
੍‌੍ - ਆਸਾ ਕਬ, ੧੬, ੩:੨ (479) 
ਮੁੰਨ ਦੇਣਾ 
“ਕਬੀਰ ਮਾਇ ਮੁੰਡਉ ਤਿਹ ਗੁਰੁ ਕੀ ਜਾ ਕੇ ਭਰਮ ਨਜਾਇ। ? 
੍‌੍ ੍‌੍ - ਸਲੋ ਕਬ, ੧੦੪:੧ (1370) 


ਮੂੰਡ (ਸਿਰ) ਉਪਰ 
“ਕਾਲਰ ਪੋਟ ਉਠਾਵੈ ਮੂੰਡਹਿ ਅੰਮ੍ਰਿਤੁ ਮਨ ਤੇ ਡਾਰੈ । ” 


- ਸਾਰ ੫, ੧੦, ੨੧ (1205) 
ਮੁੰਨਿਆ 
“ਜੋ ਕਿਛੁ ਕੀਆ ਸੋ ਮਨ ਕੀਆ ਮੂੰਡਾ ਮੂੰਡੁ ਅਜਾਂਇ। ” 

- ਸਲੋ ਕਬ, ੧੦੧੨ (1369) 


ਮੁੰਡਾਇਐ ਜੇ ਗੁਰੁ ਪਾਈਐ ਹਮ ਗੁਰੂ ਕੀਨੀ ਗੰਗਾਤਾ। ” 
- ਗਉਂ ੧, ੧੫, ੨:੧ (155) 


“ਕਬੀਰ ਮਨ ਮੂੰਡਿਆ ਨਵੀ ਕੇਸ ਮੁੰਡਾ ਏ ਕਾਂਇ। ” (ਭਾਵ ਕਾਬੂ ਨਹੀਂ ਕੀਤਾ) 
- ਸਲੋ ਕਬ, ੧੦੧੧ (1369) 
ਸਿਰ 
““ਅੰਧੁਲੈ ਦਹਸਿਰਿ ਮੂੰਡੁ ਕਟਾਇਆ ਰਾਵਣੁ ਮਾਰਿ ਕਿਆ ਵਡਾ ਭਇਆ। ” 
- ਆਸਾ ੧, ੭, ੧੧੨ (350) 
ਮੂੰਰੁ; ਮੂਰਖ 
“ਰੀ ਕਲਵਾਰਿ ਗਵਾਰਿ ਮੂਢ ਮਤਿ ਉਲਟੋ ਪਵਨੁ ਫਿਰਾਵਉ । ” 
-ਕੇਦਾ ਕਬ, ੩, ੧:੧ (1123) 





3570 


“ਪੇਡੁ ਮੁੰਢਾਹੂ ਕਟਿਆ ਤਿਸੁ ਡਾਲ ਸੁਕੰਦੇ। ” 
- ਗਉ ੪, ਵਾਰ ੩੧:੧੦ (317) 


-ਜਪੁ ੧, ੨੦੧੩ (4) 


ਪਿਸ਼ਾਬ, ਮੂਤ 
“ਬਿਸਟਾ ਮੂਤਰ ਖੋਦਿ ਤਿਲੁ ਤਿਲੁ ਮਨਿ ਨ ਮਨੀ ਬਿਪਰੀਤਿ। ” 
-ਮਾਰੂ ੫, ਅਸ ੩, ੩:੨ (1018) 


-ਸੋਰ ਕਬ, ੧੦, ੧:੩ (656) 


“ਅਸਤਿ ਚਰਮ ਬਿਸਟਾ ਕੇ ਮੂੰਦੇ ਦੁਰਗੰਧ ਹੀ ਕੇ ਬੇਢੇ । ” 
- ਕੇਦਾ ਕਬ, ੪, ੧":੨ (1124) 


(1) ਬੇਵਕੂਫ, ਬੇਸਮਝ, ਬੁਧੂ, ਬੁਧੀ ਰਹਿਤ 
“ਅਸੰਖ ਮੁਰਖ ਅੰਧ ਘੋਰ। ? 
੍‌ - ਜਪੁ ੧, ੧੮੧ (4) 
(2) ਮੂਰਖਤਾ 
“ਹਮ ਮੁਰਖ ਮੁਰਖ ਮਨ ਮਾਹਿ। ” 
ਰੱ. - ਧਨਾ ੩, ੮, ੨:੧ (666) 
(ਪਹਿਲੇ “ਮੂਰਖ” ਦੇ ਅਰਥ “ਬੇਸਮਝ? ਹੈ, “ਮਹਾਨਕੋਸ਼” ਅਰਥ “ਨਾ 
ਤਜ਼ਰਬੇਕਾਰ ਕਰਦੇ ਹਨ) 
ਹੋਰ ਰੂਪ: 
ਸਰਲ ਦੇ 
““ਮੂਰਖਾ ਸਿਰਿ ਮੂਰਖੁ ਹੈ ਜਿ ਮੰਨੇ ਨਾਹੀ ਨਾਉ। ” (ਬੇਸਮਝਾਂ) 
- ਮਾਰੂ ੧, ਅਸ ੧੧, ੨:੨ (1015) 
“ਮਾਇਆ ਵੇਖਿ ਨ ਭੁਲੁ ਤੂ ਮਨਮੁਖ ਮੂਰਖਾ। ” (ਹੇ ਮੂਰਖਾ !) 
- ਮਾਰੂ ੩, ਵਾਰ ੩:੧ (1087) 


“ਸੇਵਾ ਕਛੂ ਨ ਜਾਨਊ ਨੀਚੁ ਮੂਰਖਾਰੇ।” 


- ਬਿਲਾ ੫, ੩੪, ੧੨ (809) 


ਮੂਰਖ ਨੇ, ਬੇਸਮਝ ਨੇ 
“ਮੂਰਖਿ ਪੜਿ ਪੜਿ ਦੂਜਾ ਭਾਉ ਦ੍ਰਿੜਾਇਆ। ” 
- ਆਸਾ ੩, ਅਸ ੨੫, ੬੧੨ (424) 


ਹੋਰ ਰੂਪ: 





3571 


ਮੂਰਥੂ - 
“ਏਹੁ ਮਨੋਂ ਮੂਰਖੁ ਲੋਭੀਆ ਲੋਭੇ ਲਗਾ ਲ੍ਂਭਾਨੁ । ” (ਬੇਸਮਝ) 
- ਸਿਰੀ ੧, ੧੯, ੧:੨ (21) 


ਮੂਰਥੈ - 
““ਮੂਰਥੈ ਨਾਲਿ ਨ ਲੁਝੀਐ। ” (ਮੂਰਖ ਦੇ) 


- ਆਸਾ ੧, ਵਾਰ ੧੯੫ (473) 


“ਧੰਨੁ ਮੂਰਤ ਚਸੇ ਪਲ ਘੜੀਆ ਧੰਨਿ ਸੁ ਓਇ ਸੰਜੋਗਾ ਜੀਉ। ” 
- ਮਾਝ ੫. ੧੭, ੧੩ (99) 


(1) ਸ਼ਕਲ, ਰੂਪ 
“ਸਹਸ ਤਵ ਨੈਨ ਨਨ ਨੈਨ ਤਹਿ ਕਉ ਸਹਸ ਮੁਰਤਿ ਨਨਾ ਏਕ ਤ੍ੋਹੀ। ? 
੍‌੍ - ਧਨਾ ੧; ਸੋਹ ੩, ੨:੧ (13) 
“ਹਰਖ ਸੋਗ ਪਰਸੈ ਜਿਹ ਨਾਹਨਿ ਸੋ ਮੁਰਤਿ ਹੈ ਦੇਵਾ। ? 
ਲੁ - ਗਉ ੯, ੭, ੧:੨ (220) 
“ਮਾਣਸ ਮੁਰਤਿ ਨਾਨਕੁ ਨਾਮੁ । ” 
ਮੇ - ਆਸਾ ੧, ੪, ੪:੧ (350) 
“ਆਨਦਾ ਸੁਖ ਸਹਜ ਮੂਰਤਿ ਤਿਸੁ ਆਨ ਨਾਹੀ ਭਾਂਤਿ। ” (ਰੂਪ) 
- ਕਾਨ ੫, ੧੫, ੧:੧ (1300) 
(2) ਹਸਤੀ 
“ਸਾਸਿ ਗਿਰਾਸਿ ਨ ਵਿਸਰੈ ਸਫਲੁ ਮੁਰਤਿ ਗੁਰੁ ਆਪਿ। ? 
੍‌ - ਸਿਰੀ ੫, ੧੦੦, ੩:੧ (53) 
“ਸੇਵਾ ਪੂਜ ਕਰਉ ਤਿਸੁ ਮੂਰਤਿ ਕੀ ਨਾਨਕ ਤਿਸੁ ਪਗ ਚਾਟੈ। ” 
- ਗਉਂ ੫, ੧੩੨", ੫:੨ (208) 
(3) ਮੂਰਤੀ 
“ਪਾਖਾਨ ਗਢਿ ਕੈ ਮੁਰਤਿ ਕੀਨੀ ਦੇ ਕੈ ਛਾਤੀ ਪਾਉ। ” 
ਰਹ - ਆਸਾ ਕਬ, ੧੪, ੩:੧ (479) 
(4) ਭਾਵ ਦਰਸ਼ਨ/ਰੂਪ 
“ਸਫਲ ਮੂਰਤਿ ਪਰਸਉ ਸੰਤਨ ਕੀ ਇਹੈ ਧਿਆਨਾ ਧਰਨਾ। ”” 
- ਦੇਵ ੫, ੧੬, ੨੧ (531) 
“ਆਆਰਾਧਿ ਸੀਧਰ ਸਫਲ ਮੁਰਤਿ ਕਰਣ ਕਾਰਣ ਜੋਗੁ । ”” 
੍‌੍ - ਗੂਜ ੫, ੩੧, ੧:੧ (502) 
(5) ਤਸਵੀਰ, ਪ੍ਰਤਿਮਾ 
“ਨਾਨਕ ਮੁਰਤਿ ਚਿਤ ਜਿਉ ਛਾਡਿਤ ਨਾਹਿਨ ਭੀਤਿ। ” 
ਹੁ - ਸਲੋ ੯, ੩੭੨ (1428) 
(6) ਮਿਸਾਲ, ਨਮੂਨਾ (ਮਹਾਨਕੋਸ਼) 
“ਜੋ ਓਸੁ ਇਛੇ ਸੋ ਫਲੁ ਪਾਏ ਤਾਂ ਨਾਨਕ ਕਹੀਐ ਮੁਰਤਿ। ”” 
- ਸਾਰ ੪, ਵਾਰ ੨੦ਸ, ੨, ੨:੩ (1245) 





ਇੰ 


“ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ। ” 
- ਸੂਹੀ ੩, ਵਾਰ ੯ਸ, ੩, ੩:੨ (788) 


“ਸਫਲ ਮੂਰਤੁ ਸਫਲਾ ਘੜੀ ਜਿਤੁ ਸਚੇ ਨਾਲਿ ਪਿਆਰੁ । ” 
- ਸਿਰੀ ੫, ੭੬, ੩੧ (44) 


- ਗਉਂ ੫. ਬਾਅ ੧੧:੬ (252) 


“ਹਉਮੈ ਪਚੈ ਮਨਮੁਖ ਮੂਰਾਖਾ। ” 
- ਆਸਾ ੫. ੯੬, ੪੨ (394) 


“ਕਰਤੇ ਕੀਆ ਤਪਾਵਸੋ ਦੁਸਟ ਮੁਏ ਹੋਇ ਮੂਰੇ। ” 
- ਮਾਝ ੫. ੩੯, ੭੧ (133) 


ਜੜ੍ਹ 
“ਹਰਣੀ ਹੋਵਾ ਬਨਿ ਬਸਾ ਕੰਦ ਮੂਲ ਚੁਣਿ ਖਾਉ। ” 


- ਗਉ ੧, ੧੯, ੧:੧ (157) 
ਹੋਰ ਰੂਪ: 
ਮੂਲੰ - 
“ਅਅਜਾ ਭੋਗੰਤ ਕੰਦ ਮੁਲੰ ਬਸੰਤੇ ਸਮੀਪਿ ਕੇਹਰਹ। ”” 
ਰਹ - ਸਸ ੫, ੪੧੧੧ (1357) 
(2) ਤੱਤ ਭਾਵ ਹਰਿ, ਮੁੱਢ 
“ਬੇਦ ਪੁਰਾਨ ਸਿਮਿਰਿਤਿ ਬੁਝੈ ਮੁਲ। ” 
੍‌੍ - ਗਉ ੫. ਸੁਖ ੯, ੪:੭ (274) 
“ਅਉਖਧ ਮੰਤ੍ਰ ਮੂਲ ਮਨ ਏਕੈ ਮਨਿ ਬਿਸਹਾਸੁ ਪ੍ਰਭੁ ਧਾਰਿਆ। ” (ਅਸਲ, ਆਦਿ, 
ਮੁੱਢਲਾ) 
- ਧਨਾ ੫, ੧੬, ੨੧ (675) 
(3) ਆਧਾਰ ਅਥਵਾ ਰਕਤ ਬਿੰਦ 
“ਕਵਨ ਮੁਲ ਤੇ ਮਾਨੁਖੁ ਕਰਿਆ ਇਹੁ ਪਰਤਾਪੁ ਤੁਹਾਰਾ। ” 
੍‌੍ - ਸਾਰ ੫, ੮੧, ੧":੨ (1220) 
(4) ਮੁੱਢ, ਆਰੰਭ 
“ਹੇ ਕਲਿ ਮੂਲ ਕ੍ਰੋਧੇ ਕਦੰਚ ਕਰੁਣਾ ਨਉ ਪਰਜਤੇ । ” 
- ਸਸ ੫, ੪੬੧ (1358) 
ਹੋਰ ਰੂਪ: 
ਮੂਲੰ - 
“ਹੇ ਜਨਮ ਮਰਣ ਮੂਲੰ ਅਹੰਕਾਰੰ ਪਾਪਾਤਮਾ। ”” 





3573 


- ਸਸ ੫, ੪੯੧ (1358) 


“ਮੂਲਹੁ ਭੁਲੇ ਗੁਰ ਸਬਦੁ ਨ ਪਛਾਣਹਿ। ”” 


- ਮਾਝ ੩, ਅਸ ੩੧, ੬:੩ (128) 
(2) ਮੁੱਢ ਤੋ ਭਾਵ ਪ੍ਰਮਾਤਮਾ ਤੋ, ਬੁਨਿਆਦ ਤੋ, ਆਧਾਰ ਤੋ 
“ਮਨਮੁਖ ਮੂਲਹੁ ਭੁਲਿਆ ਵਿਚਿ ਲਬੁ ਲੋਭੁ ਅਹੰਕਾਰੁ । ” 
- ਗਉਂ ੪, ਵਾਰ ੩੧ਸ, ੪, ੧:੧ (316) 
““ਮੂਲਹੁ ਭੂਲਾ ਆਵੈ ਜਾਇ। ” 
- ਭੈਰ ਨਾਮ, ੮, ੨:੩ (1165) 


- ਭੈਰ ਕਬ, ੧੦, ੨੧੧ (1159) 


“ਐਬ ਤਨਿ ਚਿਕੜੋ ਇਹੁ ਮਨੁ ਮੀਡਕੋ ਕਮਲ ਕੀ ਸਾਰ ਨਹੀ ਮੂਲਿ ਪਾਈ। ” 
- ਸਿਰੀ ੧, ੨੭, ੨੧੧ (24) 
ਹੋਰ ਰੂਪ: 
ਮੂਲਿਆ - 
“ਮਰਣੁ ਨ ਜਾਧੈ ਮੂਲਿਆ ਆਵੈ ਕਿਤੈ ਥਾਇ। ” (ਬਿਲਕੁਲ) 
- ਸਲੋ ੧, ੨੧੨ (1412) 
(2) ਜੜ੍ਹ (ਸਬਜ਼ੀ ਦੀ) 
“ਕੰਦ ਮੂਲਿ ਮਨੁ ਲਾਵਸਿ ਤਾ। ” 
- ਗਉ ੧, ੧੫, ੧":੨ (155) 
(3) ਚੰਗੀ ਤਰ੍ਹਾਂ, ਮੁਕੰਮਲ ਤੌਰ ਤੇ 
“ਵਿਸਾਰੇ ਦੇ ਮਰਿ ਗਏ ਮਰਿ ਭਿ ਨ ਸਕਹਿ ਮੂਲਿ। ” 
- ਗਉ ੫. ਵਾਰ ੭ਸ, ੫, ੨:੧ (319) 
(4) ਮੁੱਢ ਨਾਲ ਭਾਵ ਪ੍ਰਭੂ ਨਾਲ, ਅਸਲੀਅਤ ਨਾਲ 
“ਮੂਲਿ ਲਾਗੇ ਸੇ ਜਨ ਪਰਵਾਣੁ । ” 
- ਆਸਾ ੩, ੪੪, ੧":੧ (362) 
“ਦ੍ਰਿਸਟਿ ਧਾਰਿ ਪ੍ਰਭਿ ਰਾਖਿਆ ਮਨੁ ਤਨੁ ਰਤਾ ਮੂਲਿ। ”” 
- ਗੂਜ ੫, ਵਾਰ ੬ਸ, ੫, ੨੧ (519) 


“ਮੂਲੁ ਨ ਬੁੰਝੈ ਆਪਣਾ ਵਸਤੁ ਰਹੀ ਘਰ ਬਾਰਿ। ” 
- ਸਿਰੀ ੧, ਅਸ ੬, ੨੨ (56) 
“ਸਾਕਤ ਨਿਰਗੁਣਿ ਆਰਿਆ ਆਪਣਾ ਮੂਲੁ ਪਛਾਣੁ । ” 
- ਸਿਰੀ ੧, ਅਸ ੧੫, ੫:੧ (63) 
“ਮੂਲੁ ਮੋਹੁ ਕਰਿ ਕਰਤੈ ਜਗਤੁ ਉਪਾਇਆ। ” (ਆਧਾਰ, ਮੁੱਢ) 
- ਭੈਰ ੩, ੫, ੨੧ (1129) 





3574 


“ਮੂਲੁ ਰਹੈ ਗੁਰੁ ਸੇਵਿਐ ਗੁਰ ਪਉੜੀ ਬੋਹਿਥੁ। (ਜੜ੍ਹ, ਮੁੱਢ ਪੱਕਾ ਹੋ ਜਾਂਦਾ ਹੈ) 
- ਮਲਾ ੧, ਵਾਰ ੧ਸ, ੩, ੧:੧੦ (1279) 
(2) ਰਾਸ, ਪੂੰਜੀ 
“ਗੁਰਮੁਖਿ ਲਾਹਾ ਲੈ ਗਏ ਮਨਮੁਖ ਚਲੇ ਮੁਲੁ ਗਵਾਇ ਜੀਉ। ”” 
੍‌੍ - ਸਿਰੀ ੫, ਅਸ ੨੯, ੧੯:੩ (74) 
“ਨਾਮੁ ਬਿਸਾਰਿ ਲੋਭਿ ਮੂਲੁ ਖੋਇਓ ਸਿਰਿ ਧਰਮ ਰਾਇ ਕਾ ਡੰਡੁ ਪਰੇ। ” 
- ਮਾਰੂ ੧, ਅਸ ੮, ੧੦:੨ (1014) 
(3) ਸ਼ਬਜ਼ੀ ਦੀ ਜੜ੍ਹ, ਵੇਖੋ ਮੂਲ (1) ਮੂਲਿ (2) 
“ਇਕਿ ਕੰਦ ਮੂਲੂ ਚੁਣਿ ਖਾਹਿ ਵਣ ਖੰਡਿ ਵਾਸਾ। ” 


(4) ਜੜ੍ਹੀ ਬੂਟੀ 
“ਅਉਖਧ ਮੰਤ੍ਰ ਮੂਲੁ ਮਨ ਏਕੈ ਜੇ ਕਰਿ ਦ੍ਰਿੜੁ ਚਿਤੁ ਕੀ ਜੈਰੇ। ” 
- ਗਉ ੧, ੧੬, ੧:੧ (156) 


- ਮਾਝ ੧, ਵਾਰ ੫:੧ (140) 


(5) ਮੁੱਢ ਭਾਵ ਹਰੀ, ਪ੍ਰਭੂ 
“ਮੁਲਿ ਛੋਡਿ ਲਾਗੇ ਦੂਜੈ ਭਾਈ। ” 
੍‌੍ ੍‌ - ਗਉ ੧, ਅਸ ੬, ੩:੨ (232) 
(6) ਦਵਾਈ 
“ਕਤ ਨਹੀ ਠਉਰ ਮੁਲੁ ਕਤ ਲਾਵਉ। ”” 
੍‌੍ - ਗਉ ਕਬ, ੨੧, ੧:੧ (327) 
(7) ਬਿਲਕੁਲ, ਜਰਾ ਵੀ 
“ਤਿਤੁ ਸਾਖਾ ਮੂਲੁ ਪਤੁ ਨਹੀ ਡਾਲੀ ਸਿਰਿ ਸਭਨਾ ਪਰਧਾਨਾ। ”” 
- ਆਸਾ ੧, ਛੰਤ ੨, ੨:੪ (436) 
(8) ਸੋਮੇ, ਮੁੱਢ 
“ਆਨਦ ਮੂਲੁ ਜਗਜੀਵਨ ਦਾਤਾ ਸਭ ਜਨ ਕਉ ਅਨਦੁ ਕਰਹੁ ਹਰਿ ਧਿਆਵੈ । ” 
- ਗੂਜ ੪, ੬, ੪:੧ (494) 
“ਕਵਣ ਮੂਲੁ ਕਵਣ ਮਤਿ ਵੇਲਾ। ” (ਆਰੰਭ, ਮੁੱਢ) 
- ਰਾਮ ੧, ਸਿਗੋ ੪੩੧ (942) 
(9) ਮੁਲ, ਕੀਮਤ 
ਰੱ. - ਰਾਮ ੫, ੫੦, ੧੪੨ (898) 
ਮੂਲੋ ਹੀ, ਬਿਲਕੁਲ, ਰਤਾ ਵੀ, ਵੇਖੋ “ਮੂਲੂ” (7) 
“ਅੰਤਰਿ ਲਾਗਿ ਨ ਤਾਮਸੁ ਮੂਲੇ ਵਿਚਹੁ ਆਪੁ ਗਵਾਏ । ” 
- ਸਿਰੀ ੩, ੪੧, ੩:੨ (29) 
ਹੋਰ ਰੂਪ: 


੫ 


“ਸਰ ਬਿਨੁ ਸਾਖੀ ਮੂਲੋ ਨ ਬਾਕੀ। ” (ਰਤਾ ਵੀ, ਬਿਲਕੁਲ) 
- ਸਲੋ ੧, ੨੩੦੨ (1412) 





ਰਿ 


“ਮਨ ਏਕੁ ਨ ਏਤਸਿ ਮੂੜ ਮਨਾ। ”” 
- ਆਸਾ ੧, ਸੋਪੁ ੩, ੧":੨ (12) 


& ਗਰਬਿ ਗਹਿਲੜੋ ਮੂੜੜੋ ਹੀਓ ਰੇ। ” 
- ਟੋਡੀ ੧੮, ੧":੧ (715) 


“ਜੋ ਦੇਵੈ ਤਿਸੈ ਨ ਜਾਣੈ ਮੂੜਾ ਦਿਤੇ ਨੋ ਲਪਟਾਏ। ” 

- ਸਿਰੀ ੪, ਪਹ ੩, ੨੪ (76) 
ਹੋਰ ਰੂਪ: 
ਮੂੜਿ - 
““ਸੋਥਾਨੁ ਮੂੜਿ ਨਿਹਚਲੁ ਕਰਿ ਪਾਇਆ। ” (ਮੂਰਖ ਨੇ) 

- ਆਸਾ ੫, ੮੧, ੩੨ (390) 
ਮੂੜਿਆ - 
“ਫਿਰਿ ਪਛੁਤਾਵਹਿਗਾ ਮੂੜਿਆ ਤੂੰ ਕਵਨ ਕੁਮਤਿ ਭਰਮਿ ਲਾਗਾ। ” (ਹੇ ਮੂਰਖਾ) 

- ਸਿਰੀ ਬੇਣੀ, ੧, ੧":੧ (93) 

ਪਛੋੜੈ ਅੰਧਾ ਮੂੜੁ । ” (ਮੂਰਖ, ਬੇਸਮਝ) 


ਦਾ 
= 


- ਗਉ ੫, ੧੬੮, ੨:੨ (199) 


- ਮਲਾ ੪, ੭, ੧੨ (1265) 
ਮੂੜਾ ਤਾ 
“ਬਲਬੰਚ ਕਰੈ ਨ ਜਾਨੈ ਲਾਂਭੈ ਸੋ ਧੁਰਤੁ ਨਹੀ ਮੁੜ੍ਹਾ। ? 
੍‌੍ `__``- ਸਾਰ ੫, ੯੦, ੧:੧ (1221) 
ਮੂੜੇ - 
“ਮੂੜੇ ਕਾਹੇ ਬਿਸਾਰਿਓ ਤੈ ਰਾਮ ਨਾਮ। ”? 
- ਬਸ ੧, ੫, ੧":੧ (1189) 


(ਫਾ. ਮੇ) ਵਰਤਮਾਨ ਕਿਰਿਆ ਦਾ ਪ੍ਰ ਤਯਯ, ਪਦਮੂਰਤੀ ਅਥਵਾ ਰਚਨਾ ਦੀ ਸੋਭਾ 
ਲਈ ਵਰਤਿਆ ਜਾਂਦਾ ਹੈ 
“ਮੇ ਰਵਦਿ ਬਾਦਿਸਾਹਾ ਅਫਜੂ ਖੁਦਾਇ । ” 

- ਮਾਝ ੧, ਵਾਰ ੧੩ਸ, ੧, ੧੧੨ (143) 


2 
“ਧਨ ਕੂਕੇ'ਦੀ ਗੋਰ ਮੇ ਤੈ ਸਹ ਨਾ ਮਿਲੀਆਸੁ । ” 


- ਸਲੋ ਫਰ, ੫੪:੨ (1380) 





3576 


“ਨਾ ਜਾਣਾ ਮੇਉ ਨ ਜਾਣਾ ਜਾਲੀ। ” 
= ਸਿੱਚੀਂ ੧, ੩੧, ੧੯੧੧ ੯25) 
(1) ਮੇਘ, ਬਦਲ 
“ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਾਤ੍ਰਿਕ ਮੇਹ। ”” 
- ਸਿਰੀ ੧, ਅਸ ੧੧, ੩:੧ (60) 
ਹੋਰ ਰੂਪ: 
ਮੇਹੁ - 
“ਜੈਸੀ ਚਾਤ੍ਰਿਕ ਪਿਆਸ ਖਿਨੁ ਖਿਨੁ ਬੂੰਦ ਚਵੈ ਬਰਸੁ ਸੁਹਾਵੇ ਮੇਹੁ । ” 
- ਅਸ ੫. ਛੰਤ ੪, ੨੨ (455) 
(2) ਮੀਂਹ, ਬਾਰਸ਼, ਬਰਖਾ 
“ਕਿ ਚਰੁ ਝਤਿ ਲਘਾਈਐ ਛਪਰਿ ਤੁਟੈ ਮੇਹੁ । ” 
- ਸਲੋ ਫਰ, ੧੮:੨ (1378) 
“ਭਿਜਉ ਸਿਜਉ ਕੰਬਲੀ ਅਲਹ ਵਰਸਉ ਮੇਹੁ । ” 
- ਸਲੋ ਫਰ, ੨੫:੧ (1379) 


ਸੀ ਦੀ 


“ਚਾਤ੍ਰਿਕ ਚਿਤਵਤ ਬਰਸਤ ਮੇੱਹ। ” (ਮੀਂਹ, ਬਾਰਸ਼) 
- ਜੈਤ ੫, ੧੦, ੧2੧ (702) 


- ਸਾਝ ੫, ੩੪, ੧:੧ (104) 


“ਕਿਆ ਕਰਿ ਕੈ ਸੁਨਹੁ ਪ੍ਰਭੁ ਸਭ ਜਗ ਮਹਿ ਵਰਸੈ ਮੇਹੁ। ” 
- ਸੋਰ ੪, ਵਾਰ ੨੫ਸ, ੪, ੧:੪ (652) 


“ਬਿਨੁ ਹਰਿ ਨਾ ਬ੍ਰਿਥਾ ਜਗਿ ਜੀਵਨੁ ਹਰਿ ਬਿਨੁ ਨਿਹਫਲ ਮੇਕ ਘਰੀ। ” 
- ਗੂਜ ੧, ਅਸ ੪, ੨:੨ (505) 
ਹੋਰ ਰੂਪ: 
ਮੇਕਾ - 
“ਨਾਨਕ ਨਾਮੁ ਮਿਲੈ ਵਡਿਆਈ ਮੇਕਾ ਘੜੀ ਸਮਾਲੀ। ”” 
- ਬਸੰ ੧, ਅਸ ੮, ੮:੨ (11391) 


(ਫਾ. ਮੇਖ) ਕਿਲ 
“ਫਰੀਦਾ ਖਿੰਥੜਿ ਮੇਖਾ ਅਗਲੀਆ ਜਿਦੁ ਨਕਾਈ ਮੇਖ। ” 
- ਸਲੋ ਫਰ, ੪੭:੧ (1380) 





ਇਆ 


“ਸੁਰਿ ਨਰ ਗਣ ਗੰਧੂਬ ਜਿਨਿ ਮੋਹੇ ਤ੍ਰਿਭਿਵਣ ਮੇਖੁਲੀ ਲਾਈ । ? 
- ਸਿਰੀ ਕਬ, ੩, ੧:੨ (92) 
“ਤ੍ਰਿਭਿਵਣ ਸਾਜਿ ਮੇਖੁਲੀ ਮਾਇਆ ਆਪਿ ਉਪਾਇ ਖਪਾਇਦਾ। ” 
- ਮਾਰੂ ੧, ਸੋਲਾ ੧੭, ੬:੩ (1037) 


“ਮੇਘ ਬਿਨਾ ਜਿਉ ਖੇਤੀ ਜਾਇ। ”? 
- ਗਉਂ ੫. ਸੁਖ ੫, ੬:੬ (269) 
(2) ਇਕ ਰਾਗ ਜਿਸ ਦੀਆਂ ਪੰਜ ਰਾਗਨੀਆਂ ਤੇ 8 ਪੁਤਰ ਹਨ 
“ਖਸਟਮ ਮੇਘ ਰਾਗਵੈ ਗਾਵਹਿ । ”” 
- ਰਾਗ ੧:੪੮ (1430) 
ਮੇਘ ਮੰਡਲਹ _- ਬਦਲਾਂ ਦਾ ਇਲਾਕਾ 
“ਤਿਅਕਤ ਜਲੰ ਨਹ ਜੀਵ ਮੀਨੰ ਨਹ ਤਿਆਗਿ ਚਾਤ੍ਰਿਕ ਮੇਘ ਮੰਡਲਹ। ”” 
- ਜੈਤ ੫, ਵਾਰ ੧੨ਸ, ੫, ੧੧ (708) 
ਮੇਘਮਾਲਾ --- ਬਦਲਾਂ ਦੀਆਂ ਕਤਾਰਾਂ, ਘਟਾਂ 
“ਅਠਾਰਹ ਭਾਰ ਬਨਾਸਪਤੀ ਮਾਲਣੀ ਛਿਨਵੈ ਕਰੋੜੀ ਮੇਘਮਾਲਾ ਪਾਣੀ ਹਾਰੀਆ। ”” 
- ਮਲਾ ਨਾਮ, ੧, ੪:੨ (1292) 


ਭੇਡਾ, ਭੇਡੂ 


“ਧਨਿ ਧਨਿ ਮੇਘਾ ਰੋਮਾਵਲੀ। ” 


- ਮਾਲੀ ਨਾਮ, ੧, ੧:੧ (988) 
“ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ। ”” 
- ਆਸਾ ੧, ਵਾਰ ੮ਸ, ੧, ੧੧ (487) 


ਇੰ 


ਬੱਦਲ 
“ਮੇਘੁ ਵਰਸੈ ਸਭਨੀ ਥਾਈ। ” 

- ਮਾਝ ੫, ੩੬, ੧੨ (1271) 
“ਮੇਘੁ ਵਰਸੈ ਅੰਮ੍ਰਿਤ ਧਾਰ। ” (ਭਾਵ ਗੁਰ ਉਪਦੇਸ) 

- ਮਲਾ ੫, ੨੧, ੧੩੨ (1271) 


“ਜੈਸੀ ਧਰਤੀ ਊਪਰਿ ਮੇਘੁਲਾ ਬਰਸਤੁ ਹੈ ਕਿਆ ਧਰਤੀ ਮਧੇ ਪਾਣੀ ਨਾਹੀ। ” 
- ਗਉ ੩, ੩੫, ੧:੧ (162) 


ਆ 


ਬੱਦਲ ਦੇ 
“ਕਿਆ ਉਠਿ ਉਠਿ ਦੇਖਹੁ ਬਪੁੜੇ` ਇਸੁ ਮੇਘੈ ਹਥਿ ਕਿਛੁ ਨਾਹਿ।” 
- ਮਲਾ ੧, ਵਾਰ ੬ਸ, ੩, ੨੧ (1280) 
ਮਿਟਾਉਣ, ਖਤਮ ਕਰਨ 
“ਆਈ ਨ ਮੇਟਣ ਕੋ ਸਮਰਥੁ । ? 





3578 


- ਰਾਮ ੧, ਓਅੰ ੧੪੨ (931) 


ਮੇਟਣਹਾਰ --- ਮਿਟਾ ਸਕਨ ਵਾਲਾ, ਮੇਟ ਸਕਨ ਦੇ ਸਮਰਥ 
“ਪਟਿਐ ਕਿਰਤਿ ਕਮਾਵਣਾ ਕੋਇ ਨ ਮੇਟਣਹਾਰ। ”? 
- ਸੂਹੀ ੩, ਅਸ ੩, ੧੯੨੨ (756) 
ਹੋਰ ਰੂਪ: 
ਮੇਟਣਹਾਰਾ - 
“ਸੋ ਧੁਰਿ ਲਿਖਿਆ ਸੋਇ ਕਮਾਵੈ ਕੋਇ ਨ ਮੇਟਣਹਾਰਾ। ” (ਮਿਟਾ ਸਕਨ ਵਾਲਾ) 
- ਵਡ ੩, ਛੰਤ ੫, ੩:੫ (571) 
ਮੇਟਣਹਾਰੁ - 
“ਪੂਰਬਿ ਲਿਖਿਆ ਕਮਾਵਣਾ ਕੋਇਨ ਮੇਟਣਹਾਰੁ। ” (ਮਿਟਾ ਸਕਨ ਵਾਲਾ) 
- ਸਿਰੀ ੩, ੩੬, ੩:੪ (27) 


- ਸਿਰੀ ੪, ਵਾਰ ੧੪ਸ, ੩, ੩:੮ (88) 
“ਸੋਈ ਲਖਿ ਮੇਟਣਾ ਨ ਹੋਈ। ? (ਨਾਸ ਹੋਣਾ) 
- ਗਉਂ ਕਬ, ਬਾਅ ੬:੪ (340) 
ਮੇਟਣਹਾਰ, ਖਤਮ ਕਰਨ/ਮਿਟਾ ਦੇਣ ਵਾਲਾ 
“ਸੁਖਦਾਤਾ ਦੁਖ ਮੇਟਣੋ ਸਤਿਗੁਰ ਅਸੁਰ ਸੰਘਾਰੁ । ” 
- ਸਿਰੀ ੧, ਅਸ ੧੦, ੩:੩ (59) 


“ਲਿਖਿਓ ਲੇਖੁ ਨ ਮੇਟਤ ਕੋਊ। ” 
- ਗਉਂ ੫. ਬਾਅ ੧੭੨ (253) 


ਮੇਟਨ ਵਾਲਾ, ਦੂਰ ਕਰਨ ਵਾਲਾ, ਨਾਸ ਕਰਨ ਵਾਲਾ 
“ਅਨਾਥਾ ਨਾਥ ਭਗਤ ਭੈ ਮੇਟਨ। ”” 
- ਸ਼ੂਹੀ ੫, ਅਸ ੨, ੨:੧ (760) 


“ਜਿਨ ਕਉ ਸਤਿਗੁਰਿ ਥਾਪਿਆ ਤਿਨ ਮੇਟਿ ਨ ਸਕੈ ਕੋਇ। ” (ਦੂਰ ਕਰ ਸਕਨਾ) 

- ਸਿਰੀ ੧, ੮, ੩:੧ (17) 
“ਬਲਿਹਾਰੀ ਗੁਰ ਆਪਣੇ ਜਿਨਿ ਅਉਗਣ ਮੇਟਿ ਗੁਣ ਪਰਗਟੀਆਏ। ” (ਮੇਟ ਕੇ, 
ਖਤਮ ਕਰਕੇ) 

- ਗਉ ੪, ਵਾਰ ੭:੪ (303) 


ਹੋਰ ਰੂਪ: 

ਮੇਟਿਓ - 

“ਭਉ ਜਨਮ ਮਰਣਾ ਮੇਟਿਓ ਗੁਰ ਸਬਦੀ ਹਰਿ ਅਸਥਿਰੁ ਸੇਵਿ ਸੁਖਿ ਸਮਘਾ। ? 
(ਮਿਟਾਇਆ, ਦੂਰ ਕੀਤਾ) 


- ਸੂਹੀ 8, ੨, ੧੨੨ (731) 





ਇਕਿ 


ਮੇਟਿਆ - 
“ਜੇ ਹਰਿ ਹਰਿ ਕੀਚੈ ਬਹੁਤੁ ਲੋਚੀਐ ਕਿਰਤੁ ਨ ਮੇਟਿਆ ਜਾਇ। (ਮਿਟਾਇਆ, 
ਦੂਰ ਕੀਤਾ) 

- ਸਿਰੀ ੩, ਅਸ ੧੯, ੩:੧ (65) 
ਮੇਟੀ - 
“ਮੇਟੀ ਜਾਤਿ ਹੂਏ ਦਰਬਾਰਿ। (ਖਤਮ ਕੀਤੀ) 

- ਗੋਂਡ ਰਵਿ, ੧, ੩:੩ (875) 

ਮੇਟੀਐ - 
“ਪੂਰਬਿ ਲਿਖਿਆ ਕਿਉ ਮੇਟੀਐ ਲਿਖਿਆ ਲੇਖੁ ਰਜਾਇ। ” (ਦੂਰ ਕਰੀਏ, ਖਤਮ 
ਕਰੀਏ) 

- ਸਿਰੀ ੧, ਅਸ ੧੦, ੭੧੨ (59) 
“'ਲਿਖਿਅੜਾ ਲੇਖੁ ਨ ਮੇਟੀਐ ਦਰਿ ਹਾਕਾਰੜਾ ਆਇਆ ਹੈ। ” (ਮਿਟ ਸਕਦਾ) 

- ਵਡ ੧, ਅਲਾ ੫, ੪:੨ (582) 
ਮੇਟੇ - 
“ਤੈ ਗੁਣ ਮੇਟੇ ਚਉਥੈ ਚਿਤੁ ਲਾਇਆ। ” (ਦੂਰ ਕਰੇ) 

- ਗਉਂ ੩, ਅਸ ੪, ੮:੨ (231) 


ਮੇਟੈ - 

“ਜੋ ਹਰਿ ਪ੍ਰਭ ਭਾਣਾ ਸੋ ਥੀਆ ਧੁਰਿ ਲਿਖਿਆ ਨ ਮੇਟੈ ਕੋਇ। ” (ਮੇਟ/ਟਾਲ 
ਸਕਦਾ) 
ਮੇਵੇਗੋ - 


- ਸਿਰੀ ੪, ੬੮, ੩:੩ (41) 
ਗੋ 

“ਕਿਉ ਮੇਟੈਗੋ ਛਾਛਿ ਤੁਹਾਰੀ। ” (ਦੂਰ ਕਰੇਗਾ, ਡੋਲ੍ਹੇਗਾ) 

- ਸੋਰ ਕਬ, ੫, ੧:੪ (655) 


“ਜਲ ਕੈ ਮਜਨਿ ਜੇ ਗਤਿ ਹੋਵੈ ਨਿਤਿ ਨਿਤ ਮੇੱਡਕੂ ਨਾਵਹਿ। ” 
- ਆਸਾ ਕਬ, ੩੭, ੨੧ (484) 


“ਆਵਣੁ ਤ ਜਾਣਾ ਤਿਨਹਿ ਕੀਆ ਜਿਨਿ ਮੇਦਨਿ ਸਿਰਜੀਆ। ” 
- ਬਿਹਾ ੫, ਛੰਤ ੧, ੧:੩ (542) 


“ਵਡਹੁ ਵਡਾ ਵਡ ਮੇਦਨੀ ਸਿਰੇ ਸਿਰਿ ਧੰਧੈ ਲਾਇਦਾ। ”” 

- ਆਸਾ ੧, ਵਾਰ ੧੬:੩ (472) 
ਮਾਸ ਦਾ ਰਸ, ਸ਼ੋਰਬਾ, ਸ਼ਰਾਬ, ਮੱਦ (ਮਹਾਨ ਕੋਸ਼), ਪਵਿਤਰ (ਕੋਸ਼) 
“ਰਸੁ ਮਿਸੁ ਮੇਧੁ ਅੰਮ੍ਰਿਤੁ ਬਿਖੁ ਚਾਖੀ ਤਉ ਪੰਚ ਪ੍ਰਗਟ ਸੰਤਾਪੈ। ” 

- ਸਿਰੀ ਬੇਣੀ, ੧, ੨੨ (93) 





3580 


(1) ਸੁਮੇਰ ਪਰਬਤ, ਪੁਰਾਣਾਂ ਅਨੁਸਾਰ ਪ੍ਰਿਥਵੀ ਦੇ ਮੱਧ ਵਿਚਲਾ ਇਕ ਵਡਾ ਪਹਾੜ 
“ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ _ਧੂ ਉਪਦੇਸ। ” 


- ਜਪੁ ੧, ੩੫੯੫ (7) 
(2) ਮੇਰਾਪਣ, ਆਪਣਾਪਣ, ਮਮਤਾ 
“ਮੇਰ ਤੇਰ ਜਬ ਇਨਹਿ ਚੁਕਾਈ । ? 
- ਗਉਂ ੫, ਅਸ ੧, ੨:੩ (235) 
(3) ਪਰਬਤ, ਪਹਾੜ 
“ਮੇਰ ਸੁਮੇਰ ਮੋਹੁ ਬਹੁ ਨਾਚੈ ਜਬ ਉਨਵੈ ਘਨ ਘਨਹਾਰੇ । ” 
- ਨਟ ੪, ਅਸ ੬, ੪੨ (983) 
(ਕੋਸ਼ ਇਥੇ ਅਰਥ ਸ਼੍ਰੋਮਣੀ ਦਿੰਦੇ ਹਨ) 
“ਇਤ ਉਤ ਦਹ ਦਿਸਿ ਰਵਿਓ ਮੇਰ ਤਿਨਹਿ ਸਮਾਨਿ। ” (ਪਰਬਤ) 
- ਕਲਿ ੫, ੪, ੧:੧ (1322) 
ਹੋਰ ਰੂਪ: 
ਮੇਰੰ - 
“ਤ੍ਰਿਣੰ ਤ ਮੇਰੰ ਸਹਕੰਤ ਹਰੀਅੰ। ? 
- ਸਸ ੫, ੬੪੯੧ (1360) 
(3) ਚੋਟੀ, ਸਿਖਰ, ਕਮਲ ਦੇ ਫੁੱਲ ਦਾ ਸਿਖਰ 
“ਬਸੁ ਜਲ ਨਿਤਨ ਵਸਤ ਅਲੀਅਲ ਮੇਰ ਚਚਾ ਗੁਨਰੇ। ” 
- ਮਾਰੂ ੧, ੪, ੨:੧ (990) 
(4) ਭਾਵ ਦਸਮ ਦੁਆਰ 
“ਮਨੁ ਮਤਵਾਰ ਮੇਰ ਸਰ ਭਾਠੀ ਅੰਮ੍ਰਿਤ ਧਾਰ ਚੁਆਵਉ। ” 
- ਕੇਦਾ ਕਬ, ੩, ੧:੨ (1123) 


“ਮੇਰਉ ਮੇਰਉ ਸਭੈ ਕਹਤ ਹੈ ਹਿਤ ਸਿਉ ਬਾਧਿਓ ਚੀਤ। ”” 
- ਦੇਵ ੯, ੩, ੧:੧ (536) 
(ਪੁਰਾਣੀਆਂ ਛਾਪਾਂ ਵਿਚ ਇਹ ਸ਼ਬਦ “ਮੇਰੋ” ਕਰਕੇ ਹੈ) 
(ਫਾ. ਮੇਰਵੀ) ਤੂੰ ਜਾਂਦਾ ਹੈ 
“ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ। ” 
- ਤਿਲੰ ਨਾਮ, ੩, ੧:੧ (727) 


(1) ਬੋਲਣ ਵਾਲੇ ਦਾ ਆਪਣਾ 
“ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ। ”” 
- ਗੂਜ ੪, ਸੋਦ ੪, ੧":੨ (10) 

(2) ਮੇਰਾਪਣਾ, ਮਮਤਾ, ਆਪਣਾਪਣ 
“ਹਉਮੈ ਮੇਰਾ ਰਹਿ ਗਇਆ ਸਚੈ ਲਇਆ ਮਿਲਾਇ। ”? 

- ਸਿਰੀ ੩, ੫੫, ੩:੩ (35) 
“ਪਾਇ ਲਗਉ ਤਜਿ ਮੇਰਾ ਤੇਰੈ । ” 

- ਗਉਂ ੫, ੮੫, ੨:੩ (181) 





3581 


“ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਹ। ? 
- ਆਸਾ ੧, ਵਾਰ ੮ਸ, ੧, ੧੪ (467) 


- ਰਾਮ ਬਸ, ਵਾਰ ੬:੧੪ (968) 


“ਕਹੈ ਨਾਨਕ ਸੁਣਿ ਮਨ ਮੇਰੇ ਤੂ ਸਦਾ ਸਚੁ ਸਮਾਲਿ। ” 
- ਵਡ ੩, ਛੰਤ ੩, ੧:੧ (569) 


“ਏ ਨੇਤ੍ਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ ਹਰਿ ਬਿਨੁ ਅਵਰੁ ਨ ਦੇਖਹੁ ਕੋਈ । ? 
- ਰਾਮ ੩, ਅਨੰ ੩੬੧ (922) 


- ਅਸਾਂ ੧, ਸੋਦ ੩, ੧":੧ (9) 
“ਗੁਰ ਕ੍ਰਿਪਾਲਿ ਕ੍ਰਿਪਾ ਕਿੰਚਤ ਗੁਰਿ ਕੀਨੀ ਹਰਿ ਮਿਲਿਆ ਆਇ ਪ੍ਰਭੁ ਮੇਰੀ। ” 
(ਮੇਰਾ) 
- ਗਉਂ ੪, ੫੮, ੧":੨ (170) 
“ਮਹਾਨ ਕੋਸ਼? ਨੇ ਅਰਥ “ਮੇਰ (ਅਪਣਤ) ਰਖਨ ਵਾਲਾ” ਕੀਤਾ ਹੈ) 
“ਆਇਓ ਚੋਰੁ ਤਰੰਤਹ ਲੇ ਗਇਓ ਮੇਰੀ ਰਾਖਤ ਮੁਗਧੁਫਿਰੈ। ” (ਆਪਣੀ ਜਾਨ) 
- ਆਸਾ ਕਬ, ੧੫, ੨੨ (479) 
(2) ਮਮਤਾ 
“ਕੁਸਲੁ ਨ ਗ੍ਰਿਹਿ ਮੇਰੀ ਸਭ ਮਾਇਆ। ” 
- ਗਉਂ ੫, ੭੧, ੧:੧ (175) 
“ਕਹੁ ਕਬੀਰੁ ਸੁਨਹੁ ਰੇ ਸਤੰਹੁ ਮੇਰੀ ਮੇਰੀ ਝੂਠੀ। ” (ਮਮਤਾ) 
- ਅਸਾ ਕਬ, ੧੬, ੫:੧ (480) 
“ਮੇਰੀ ਮੇਰੀ ਧਾਰਿ ਬੰਧਨਿ ਬੰਧਿਆ। (ਹਉਮੈ) 
- ਸੂਹੀ ੫, ਅਸ ੫, ੩੧ (761) 
(3) ਮੇਲੀ, ਮਿਲਾਈ 
“ਭਰਮੁ ਗਇਆ ਗੁਰਿ ਪਿਰ ਸੰਗਿ ਮੇਰੀ। ? 
- ਆਸਾ ੫, ੫੩, ੧੧੨ (384) 


ਮੇਰੀਆ ---- ਮੇਰੀ, ਨਿਜਦੀ 


“ਹਰਿ ਲੋਚਾ ਪੂਰਨ ਮੇਰੀਆ। ” 
-ਸਿਰੀ ੫, ਅਸ ੨੯, ੧੫੨ (74) 


“ਤੂੰ ਗੰਠੀ ਮੇਰੁ ਸਿਰਿ ਤੂੰ ਹੈ। ” 


- ਮਾਝ ੫, ੨੮, ੨੧੨ (102) 





3582 


(2) ਸੁਮੇਰ ਪਰਬਤ 
“ਪਾਣੀ ਵਿਚਹੁ ਰਤਨ ਉਪੰਨੇ ਮੇਰੁ ਕੀਆ ਮਾਧਾਣੀ। ” 
- ਮਾਝ ੧, ਵਾਹਰ ੨੬ਸ, ੧, ੧:੧੪ (150) 
(ਮਹਾਨ ਕੋਸ਼ ਅਰਥ “ਮੰਦਰਾਚਲ” ਕਰਦਾ ਹੈ) 
3. ਪਹਾੜ 
“ਸਿੰਘ ਬਿਲਾਈ ਹੋਇ ਗਇਓ ਤ੍ਰਿਣੁ ਮੇਰੁ ਦਿਖੀਤਾ। ” (ਪਹਾੜ, ਪਰਬਤ) 
- ਬਿਲਾ ੫, ੩੭, ੩੧ (810) 


ਆਪਣੇ, ਨਿਜੀ 
“ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ। ” 


- ਆਸਾ ੧, ਸੋਦ ੨, ੧":੧ (9) 


“ਮੇਰੈ ਮਨਿ ਤਨਿ ਭੁਖ ਅਤਿ ਅਗਲੀ ਕੋਈ ਆਣਿ ਮਿਲਾਵੈ ਮਾਇ। ”? 

- ਸਿਰੀ ੫, ੮੯, ੨੧੨ (49) 
(2) ਪਹਾੜ ਦੇ, ਸੁਮੇਰ ਪਰਬਤ ਦੇ 
“ਕੀਤੇ ਕਉ ਮੇਰੈ ਸੰਮਾਨੈ ਕਰਣਹਾਰੁ ਤ੍ਰਿਣੂ ਜਾਨੈ । ” 

- ਸੋਰ ੫, ੧੮, ੨੦੧ (613) 


ਮੇਰਾ, ਆਪਣਾ, ਨਿਜ ਦਾ, ਬੋਲਣ ਵਾਲੇ ਦਾ 
“ਜਉ ਲਉ ਮੇਰੋ ਮੇਰੋ ਕਰਤੋ ਤਉ ਲਉ ਬਿਖੁ ਘੇਰੇ । ” 
- ਗਉ ੫, ੧੫੯, ੩:੧ (214) 


“ਸਹਜ ਕੇਲ ਅਨਦ ਖੇਲ ਰਹੇ ਫੇਰ ਭਏ ਮੇਲ। ” 
- ਗਉਂ ੫, ੧੫੭", ੩:੧ (214) 
“ਆਗੈ ਜਮ ਸਿਉ ਹੋਇ ਨ ਮੇਲ। ” (ਟਾਕਰਾ) 
- ਰਾਮ ੫, ੨੮, ੧੨ (891) 
(2) ਜੋੜ, ਸੰਚਿਤ ਕਰ, ਇਕੱਠੀ ਕਰ 
“ਸਖੀ ਕਾਇ ਮੋਹਿ ਮੋਹਿਲੀ ਪ੍ਰਿਅ ਪ੍ਰੀਤਿ ਰਿਦੈ ਮੇਲ। ”” 
- ਸਾਰ ੫, ੧੩੦, ੧:੩ (1229) 


“ਕਾਇਆ ਕਲਾ ਲਨਿ ਲਾਹਿਨ ਮੇਲਉ ਗੁਰ ਕਾ ਸਬਦੁ ਗੁੜੁ ਕੀਨ੍ਰੇ। ” (ਇਕੱਠੀ 
ਕਰਾਂ ਭਾਵ ਪਾਵਾਂ) 


- ਰਾਮ ਕਬ, ੧, ੧੨ (968) 
(3) ਮਿਲਾਉਂਦੀ ਹੈ 
“ਕਰਤ ਕੇਲ ਬਿੰਥੈ ਮੇਲ ਚੰਦਰ ਸੂਰ ਮੋਹੈ। ” 
- ਸਾਰ ੫, ੧੩੯, ੧%:੧ (1231) 
ਹੋਰ ਰੂਪ: 
ਮੇਲਸਾ - 





3583 


“ਹਰਿ ਦਾਤੜੇ ਮੇਲਿ ਗੁਰੂ ਮੁਖਿ ਗੁਰਮੁਖਿ ਮੇਲਸਾ। ” (ਮਿਲਾਵਾਂ) 
- ਆਸਾ ੪, ਛੱਤ ੨੧, ੬:੩ (452) 
ਮੇਲਸੀ - 
“ਆਪਿ ਦਇਆ ਕਰਿ ਮੇਲਸੀ ਗੁਰ ਸਤਿਗੁਰ ਪੀਛੇ ਪਾਇ। ” (ਮੇਲੇਗਾ) 
- ਸਿਰੀ ੪, ੬੮, ੪੨ (41) 
ਮੇਲਹਿ - 
“ਜਿਸੁ ਤੂੰ ਮੇਲਹਿ ਸੋ ਮਿਲੈ ਜਾਇ ਸਚਾ ਪਿਛੁ ਮਲਿ। ” (ਮਿਲਾਉਂਦਾ ਹੈ) 
- ਸਿਰੀ ੧, ਅਸ ੧੧, ੮:੩ (60) 
“ਤਬ ਸਗਲੇ ਇਸੁ ਮੇਲਹਿ ਫੰਦਾ। ” (ਭਾਵ ਜਾਲ ਖਿਲਾਰਦੇ ਹਨ) 
- ਗਉ ੫, ਅਸ ੧, ੨੨ (235) 
“ਮੇਰੇ ਠਾਕੁਰ ਹਥਿ ਵਡਿਆਈਆ ਮੇਲਹਿ ਮਨਿ ਚਾਉ। ” (ਮੇਲ ਲਵੇ) 
- ਮਾਰੂ ੧, ਅਸ ੬, ੨:੩ (1012) 
ਮੇਲਹੁ - 
“ਹਰਿ ਜੀਉ ਕ੍ਰਿਪਾ ਕਰਹੁ ਗੁਰੁ ਮੇਲਹੁ ਜਨ ਨਾਨਕ ਹਰਿ ਧਨੁ ਪਲੈ ਜੀਉ। ”? 
(ਮਿਲਾਪ ਕਰਾਓ ਮੇਲੋ) 
- ਮਾਝ ੪, ੧, ੪:੩ (94) 
ਅੰਗਾਂ ਨੂੰ ਮੇਲ ਕੇ, ਭਾਵ ਚੌਕੜੀ ਮਾਰ ਕੇ 
“ਖੂਜਾ ਚਾਰ ਕਰਤ ਮੇਲੰਗਾ। ” 
- ਮਾਨ ੫, ੩੬, ੧:੩ (1305) 


ਮਿਲਾਪ ਕਰਾਣ, ਸੰਜੋਗ ਕਰਵਾਉਣ 
“ਜੇ ਮੇਲਣ ਨੋ ਬਹੁਤੇਰਾ ਲੋਚੀਐ ਨ ਦੇਈ ਮੇਲਣ ਕਰਤਾਰੇ । ” 
- ਗਉ ੪, ਵਾਰ ੧੪ਸ, ੪, ੧੨ (307) 
““ਮਾਥੈ ਊਂਭੈ ਜਮੁ ਮਾਰਸੀ ਨਾਨਕ ਮੇਲਣ ਨਾਮੁ। ” (ਨਾਮ ਵਿਚ ਮਿਲਣ ਨਾਲ, ਨਾਮ 
ਦੀ ਪ੍ਰਾਪਤੀ ਨਾਲ) 
- ਮਾਰੂ ੩, ਵਾਰ ੧੩ਸ, ੧, ੩:੨ (1090) 
ਮੇਲਣਹਾਰ --- ਮਿਲਾਪ ਕਰਾਉਣ ਵਾਲਾ, ਸੰਜੋਗ ਕਰਾਉਣ ਦੇ ਸਮਰਥ 
“ਹੈ ਕੋਈ ਸਾਜਨੁ ਸੰਤ ਜਨੁ ਨਾਨਕ ਪ੍ਰਭ ਮੇਲਣਹਾਰ। ”” 
- ਰਾਮ ੫. ਰੁਤੀ ੫, ੧ਸ:੨ (928) 


ਹੋਰ ਰੂਪ: 

ਮੇਲਣਹਾਰਾ - 

“ਨਾਨਕ ਹਰਿ ਜਪਿ ਹਰਿ ਮਨ ਮੇਰੇ ਹਰਿ ਮੇਲੇ ਮੇਲਣਹਾਰਾ ਹੇ। ” (ਮਿਲਾਪ/ ਸੰਜੋਗ 
ਕਰਾਉਣ ਵਾਲਾ) 


- ਮਾਰੂ ੧, ਸੋਲਾ ੯, ੧੭:੩ (1030) 
ਮੇਲਣਹਾਰਿ - 
“ਨਾਨਕ ਨਾਮਿ ਸੋਹਾਗਣੀ ਮੇਲੀ ਮੇਲਣਹਾਰਿ। ” (ਮੇਲਾਪ ਕਰਵਾਉਣ ਵਾਲੇ ਨੇ) 
- ਸਿਰੀ ੪, ਵਾਰ ੧੭ਸ, ੩, ੨੪ (90) 
ਮੇਲਣਹਾਰੁ - 
ਤੂੰ ਸੁਜਾਣੁ ਤੂੰ ਆਪੇ ਮੇਲਣਹਾਰੁ । ” (ਮਿਲਾਪ ਕਰਵਾਉਣ ਵਾਲਾ) 





3584 


- ਸਿਰੀ ੧, ਅਸ ੪, ੭:੧ (55) 
ਮੇਲਣਹਾਰੋ - 
“ਨਾਰੀ ਪੁਰਖ ਵਿਛੁੰਨਿਆ ਵਿਛੁੜਿਆ ਮੇਲਣਹਾਰੋ । ” (ਮਿਲਾਣ ਦੇ ਸਮਰਥ) 

- ਵਡ ੧, ਅਲਾ ੩, ੪:੨ (580) 


“ਮੇਲਤ ਚੁਨਤ ਖਿਨੁ ਪਲੁ ਚਸਾ ਲਾਗੇ ਤਬ ਲਗੁ ਮੇਰਾ ਮਨੁ ਰਾਮ ਗੁਨ ਗਾਵੈ । ” 
- ਆਸਾ ੪, ੬੨, ੨੨ (368) 


“ਕਰੁ ਮਾਇਆ ਅਗਨਿ ਨਿਤ ਮੇਲਤੇ ਗੁਰਿ ਰਾਖੇ ਦੀਨ ਦਇਆਲਾ । ” 
- ਮਾਲੀ ੪, ੫, ੩੨ (985) 


੯ 


ਇਕੱਠੀ ਕਰਦਾ, ਸੰਚਨ ਕਰਦਾ 
“ਰਾਮੁ ਝੁਰੈ ਦਲ ਮੇਲੰਵੈ ਅੰਤਰਿ ਬਲੁ ਅਧਿਕਾਰ। ” 
- ਸਲੋ ੧, ੨੫੧੧ (1412) 
-- ਮੇਲ ਲਈਆਂ ਹਨ 
“ਤਿਨ ਕੀ ਸੋਭਾ ਕਿਆ ਗਣੀ ਜਿ ਸਾਹਿਬ ਮੇਲੜੀਆਹ। ” 
- ਮਾਝ ੫, ਬਾਰਾ, ੧੦੧੨ (135) 


“ਸੁਮਤਿ ਪਾਏ ਨਾਮੁ ਧਿਆਏ ਗੁਰਮੁਖਿ ਹੋਏ ਮੇਲਾ ਜੀਉ। ” 
- ਮਾਝ ੫, ੨੬, ੩:੩ (102) 
“ਜਪਿ ਅੰਮ੍ਰਿਤ ਨਾਮੁ ਸੰਤਸੰਗਿ ਮੇਲਾ। ” (ਭਾਵ ਸੰਗ ਕਰੇ', ਮੇਲਾਪ ਕਰੇ) 
- ਮਾਝ ੫, ੪੫, ੧੨ (107) 
(2) ਖੇਡ, ਲੋਕਾਂ ਦਾ ਸਮੂੰਹ 
“ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ। ” 
- ਤਿਲੰ ਕਬ, ੧, ੧":੨ (727) 


- ਸਿਰੀ ੩, ੪੪, ੧੨ (30) 


ਮੇਲਾਇਅਨੁ - 
“ਕਰਿ ਕਿਰਪਾ ਮੇਲਾਇਅਨੁ ਹਰਿ ਨਾਮੁ ਵਸਿਆ ਮਨਿ ਆਇ। ” 
- ਸਿਰੀ ੩, ੪੪, ੧:੩ (30) 


ਮੇਲਾਇਆ - 
“ਅਚਰਜੁ ਰੂਪੁ ਨਿਰੰਜਨੋ ਗੁਰਿ ਮੇਲਾਇਆ ਮਾਇ। ” (ਮੇਲਿਆ, ਮਿਲਾਇਆ) 

- ਸਿਰੀ ੫, ੮੩, ੧:੪ (46) 
_ ਮੇਲਾਇਸੀ - 


“ਸੋ ਪੁਭੁ ਮੇਰਾ ਅਤਿ ਵਡਾ ਗੁਰਮੁਖਿ ਮੇਲਾਇਸੀ। ” (ਮਿਲਾਵੇਗਾ, ਮਿਲਦਾ ਹੈ) 





3585 


- ਗੂਜ ੩, ਵਾਰ ੫:੫ (510) 
ਮੇਲਾਇਦਾ - 
“ਜਿਸ ਨੋ ਨਾਮ ਦਾਨੁ ਕਰੇ ਸੋ ਪਾਏ ਗੁਰ ਸਬਦੀ ਮੇਲਾਇਦਾ। ” (ਮਿਲਾਉਂਦਾ ਹੈ) 
- ਮਾਰੂ ੩, ਸੋਲਾ ੧੯, ੨:੩ (1062) 
ਮੇਲਾਈ ---- ਮਿਲ ਕੇ 
“ਸੁਣਿ ਸੁਣਿ ਗੁਰਮੁਖਿ ਨਾਮੁ ਵਖਾਣਹਿ ਸਤਸੰਗਤਿ ਮੇਲਾਈ। ”” 
- ਰਾਮ ੩, ਅਸ ੩, ੧੭੨ (910) 
ਹੋਰ ਰੂਪ: 
ਮੇਲਾਈਆ - 
“ਗੁਰ ਵਿਟੜਿਅਹੁ ਹਉ ਘੋਲੀ ਮੇਰੇ ਪਿਆਰੇ ਜਿਨਿ ਹਰਿ ਮੇਲਾਈਆ। ”? 
(ਮਿਲਾਇਆ ਹੈ) 
- ਅਸ ੪, ਛੰਤ ੨੧, ੫:੨ (452) 
ਮੇਲਾਈਐ - 
“ਆਵਹੁ ਸੰਤ ਮੈ ਗਲਿ ਮੇਲਾਈਐ। ”” (ਮਿਲਾਓ) 
- ਮਾਝ ੪, ੫. ੨੧ (95) 


“ਸਤਸੰਗਤਿ ਸਿਉ ਮੇਲਾਪੁ ਹੋਇ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟਹਿ 
ਬਿਕਾਰ । ”” 
- ਬਿਹਾ ੪, ਵਾਰ ੧੨ਸ, ਮਰ, ੩:੨ (553) 
ਮੇਲਾਵਉ ---- ਮੇਲਾਪ ਕਰਾਉ, ਮੇਲੋ 
“ਕਵਨ ਜੁਗਤਿ ਮੇਲਾਵਉ ਨਿਰਗੁਣ ਬਿਖਈ ਜੀਉ। ” 
- ਆਸਾ ੫, ੧੦੬, ੧੨ (397) 


ਹੋਰ ਰੂਪ: 
ਮੇਲਾਵਏ - 
“ਆਨੰਦ ਅਨਹਦ ਵਜਹਿ ਵਾਜੇ ਹਰਿ ਆਪਿ ਗਲਿ ਮੇਲਾਵਏ। ? (ਮਿਲਾਏ, ਮੇਲੇ) 
- ਰਾਮ ਸੁੰਦ, ਸ੧, ੩:੪ (923) 


ਮੇਲਾਵਣਿਆ - ਮੇਲ ਕਰਵਾਣ ਵਾਲਾ 
“ਨਾਨਕ ਨਾਮੁ ਵਸੈ ਮਨ ਅੰਤਰਿ ਗੁਰ ਸਬਦੀ ਹਰਿ ਮੇਲਾਵਣਿਆ। ”” 
- ਮਾਝ ੩, ਅਸ ੨੨, ੮:੩ (122) 
ਮੇਲਾਵੜਾ --- ਮੇਲ ਹੋਣਾ, ਮਿਲਾਪ ਹੋਣਾ, ਸੰਜੋਗ ਹੋਣਾ 
“ਵਡਭਾਗੀ ਮੇਲਾਵੜਾ ਗੁਰਮੁਖਿ ਪਿਰੁ ਚੀਨ੍ਾ ਰਾਮ। ” 
- ਬਿਲਾ ੪, ਛੰਤ ੫, ੨:੨ (848) 


“ਨਦਰਿ ਕਰੇ ਮੇਲਾਵਾ ਹੋਈ। ”” 
- ਆਸਾ ੧, ੨੭, ੧੨ (357) 





3586 


“ਗੁਰੁ ਪੂਰਾ ਮੇਲਾਂਵੈ ਪ੍ਰੀਤਮੁ ਹਉ ਵਾਰਿ ਵਾਰਿ ਆਪਣੇ ਗੁਰੂ ਕਉ ਜਾਸਾ। ” 
- ਵਡ ੪, ੧, ੧":੨ (561) 


“ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ। ”? 
- ਸਿਰੀ ੧, ੧, ੪:੧ (14) 
ਹੋਰ ਰੂਪ: 
ਮੇਲਿਓ - 
“ਮਾਇ ਬਾਪ ਪੂਤ ਹਿਤ ਭ੍ਰਾਤਾ ਉਨਿ ਘਰਿ ਘਰਿ ਮੇਲਿਓ ਦੂ ਆ। ” (ਇਕਠਾ ਕਰ 
ਦਿਤਾ ਹੈ) 
- ਧਨਾ ੫, ੧੧, ੩:੧ (673) 
(2) ਮਿਲਾਪ, ਸੰਜੋਗ 
“ਆਪੇ ਮੇਲਿ ਮਿਲਾਵਹੀ ਸਾਚੈ ਮਹਲਿ ਹਦੂਰਿ। ” 
- ਸਿਰੀ ੧, ੧੬, ੨੩ (20) 
(3) ਮਿਲਾ, ਮਲਾਪ ਕਰਾ 
“ਸਤਿਗੁਰੁ ਵਿਸਟੁ ਮੇਲਿ ਮੇਰੇ ਗੋਵਿੰਦਾ ਹਰਿ ਮੇਲੇ ਕਰਿ ਰੈਬਾਰੀ ਜੀਉ। ”? 
- ਗਉਂ ੪, ੬੭, ੪:੩ (174) 
(4) ਮਿਲਾ ਕੇ 
“ਇਕਨਾ ਮੇਲਿ ਸਤਿਗੁਰੁ ਮਹਲਿ ਬੁਲਾਏਇਕਿ ਭਰਮਿ ਭੂਲੇ ਫਿਰਦਿਆ। ” 
- ਬਿਲਾ ੫. ਛੰਤ ੧, ੧:੪ (542) 
“ਆਪੇ ਮੇਲਿ ਵਡਾਈ ਕੀਨੀ ਕੁਸਲ ਖੇਮ ਸਭ ਭਇਆ। ” (ਮਿਲਾਪ ਕਰਾਕੇ) 
- ਸੋਰ ੫, ੩੯, ੧੨ (619) 


ਹੋਰ ਰੂਪ: 
ਮੇਲਿਓ - 
“ਹਰਿ ਆਨਿ ਮੇਲਿਓ ਸਤਿਗੁਰੂ ਖਿਨੁ ਬੰਧ ਮੁਕਤਿ ਕਰਾਇਓ। ” (ਮਿਲਾਇਆ) 
- ਮਾਲ ੪, ੩, ੧:੨ (985) 


(1) ਇਕਠਾ ਕਰ ਦਿਤਾ, ਵੇਖੋ “ਮੇਲਿ” (1) 
(2) ਮਿਲਾਇਆ, ਵੇਖੋ “ਮੇਲਿ” (4) 
(3) ਪਾਇਆ (ਭਾਵ) 
“ਕਬੀਰ ਥੋਰੈ ਜਲਿ ਮਾਛੁਲੀ ਝੀਵਰਿ ਮੇਲਿਓ ਜਾਲੁ । ” 
- ਸਲੋ ਕਬ, ੪੯:੧ (1367) 


ਮੇਲਿਓਨੁ ---- ਮਿਲਾਇਆ 


“ਭਾਣੈ ਸਤਿਗੁਰੁ ਮੇਲਿਓਨੁ ਭਾਣੈ ਸਚੁ ਧਿਆਇਆ। ” 
- ਮਾਰੂ ੩, ਵਾਰ ੨੧:੨ (1093) 


ਮੇਲਿਅਨੁ ---- ਮਿਲਾਏ 


“ਚਿਰੀ ਵਿਛੁੰਨੇ ਮੇਲਿਅਨੁ ਸਤਗੁਰ ਪੰਨੈ ਪਾਇ। ”? 
- ਸਿਰੀ ੩, ੪੯, ੩:੨ (32) 





3587 


ਮੇਲਿਆਂ ---- ਮਿਲਾਇਆ 
“ਕਰਿ ਕਿਰਪਾ ਪ੍ਰਭਿ ਮੇਲਿਆ ਦੀਆ ਅਪਣਾ ਨਾਮੁ। ” 
- ਸਿਰੀ ੫, ੮੧, ੩:੨ (46) 
ਹੋਰ ਰੂਪ: 
ਮੇਲਿਐ - 
“ਸਚਿ ਰਤੇ ਗੁਰਿ ਮੇਲਿਐ ਸਚੇ ਸਚਿ ਸਮਾਇ। ” (ਮਿਲਾ ਦੇਵੇ) 
- ਸਿਰੀ ੧, ੨੧, ੩:੩ (22) 
ਮਿਲਾਉਦਾ ਹੈ 
“ਤੂੰ ਆਪੇ ਮੇਲਿਹਿ ਗੁਰਮੁਖਿ ਜਾਤਾ। ” 
- ਮਾਝ ੩, ਅਸ ੨੨, ੬:੨ (122) 
ਹੋਰ ਰੂਪ: 
ਮੇਲਿਹੁ - 
“ਸੁਣਿ ਸਜਣ ਮੇਰੇ ਪ੍ਰੀਤਮ ਭਾਈ ਮੈ ਮੇਲਿਹੁ ਮਿਤ੍ਰ ਸੁਖਦਾਤਾ। ” (ਮਿਲਾਓ) 
- ਵਡ ੫. ੯, ੨੧ (564) 
ਮੈਨੂੰ ਮੇਲ ਕੇ 
“ਗੁਰ ਬਿਨੁ ਏਤਾ ਭਵਿ ਥਕੀ ਗੁਰਿ ਪਿਰੁ ਮੇਲਿਮੁ ਦਿਤਮੁ ਮਿਲਾਇ। ” 
- ਮਾਰੂ ੧, ਅਸ ੧੦, ੧":੨ (1015) 
(1) ਮਿਲਾਈ 
“ਸਤਿਗੁਰਿ ਮੇਲੀ ਭੈਵਸੀ ਨਾਨਕ ਪ੍ਰੇਮੁ ਸਖਾਇ। ”” 
- ਸਿਰੀ ੧, ਅਸ ੨, ੮:੩ (54) 
(2) ਮੇਲ (ਪਿਆਰ) ਵਾਲੀ 
“ਸੁਣਿ ਸਖੀ ਸੁਹੇਲੀ ਜੀਅ ਕੀ ਮੇਲੀ ਗੁਰ ਕੈ ਸਬਦਿ ਸਮਾਓ। ” 
- ਗਉ ੩, ਛੰਤ ੧, ੨:੪ (243) 
(3) ਮਿਲਣ ਵਾਲੇ ਭਾਵ ਸੰਗੀ, ਸਾਥੀ, ਸਜਣ 
“ਮੇਲੀ ਅਪਨੇ ਉਨਿਲੇ ਬਾਂਧੇ । ”” 
- ਆਸਾ ੫, ੮੭, ੩:੩ (392) 
“ਹਰਿ ਭਗਤਾ ਨਾ ਮੇਲੀ ਸਰਬਤ ਸਉ ਨਿਸੁਲ ਜਨ ਟੰਗ ਧਰਿ।” 
- ਬਿਲਾ ੪, ਵਾਰ ੨:੩ (849) 
(4) ਪਾਈ 
“ਕਾਲ ਫਾਸ ਜਬ ਗਰ ਮਹਿ ਮੇਲੀ ਤਿਹ ਸੁਧਿ ਸਭ ਬਿਸਰਾਈ। ” 
- ਮਾਰੂ ੯, ੨, ੧:੧ (1008) 


“ਕਬੀਰ ਬੈਸਨੋ ਹੂਆ ਤ ਕਿਆ ਭਇਆ ਮਾਲਾ ਮੇਲੀ ਚਾਰਿ। ” 
- ਸਲੋ ਕਬ, ੧੪੫:੧ (1372) 


ਮੇਲੀਅਹਿ --- ਇਕਠੇ ਕਰੀਏ 





3588 


“ਜੇ ਸਉ ਸਾਇਰ ਮੇਲੀਅਹਿ ਤਿਲੁ ਨ ਪੁਜਾਵਹਿ ਰੋਇ। ” 
- ਸਿਰੀ ੧, ਅਸ ੧, ੨੨ (53) 


<=== ਮੇਲ ਦਿਤਾ, ਮਿਲਾਪ ਕਰਾ ਦਿਤਾ 
“ਖੋਲ੍ਹ ਕਪਟ ਗੁਰਿ ਮੇਲੀਆ ਨਾਨਕ ਹਰਿ ਸੰਗਿ ਮੀਤ। ”? 
- ਜੈਤ ੫, ਛੰਤ ੧, ੧ਸ:੨ (703) 
-ਹੌਰ ਰੂਪ: 
ਮੇਲੀਐ - 
“ਮਿਲਿਆ ਕਾ ਕਿਆ ਮੇਲੀਐ ਸਬਦਿ ਮਿਲੇ ਪਤੀ ਆਇ। ”! (ਮਿਲਾਈਏ) 
- ਸਿਰੀ ੧, ਅਸ ੧੧, ੧੦:੧ (60) 


- ਆਸਾ ੪, ਸੋਪੁ ੨, ੨:੪ (11) 


“ਆਉ ਸਖੀ ਹਰਿ ਮੇਲੁ ਕਰੇਹਾ। ” (ਸਤਸੰਗਤ) 
- ਮਾਝ ੪, ੩, ੨੯੧ (95) 
(3) ਸੰਜੋਗ, ਇਕੱਠ 
“ਪਉਣੈ ਪਾਣੀ ਅਗਨੀ ਕਾ ਮੇਲੂ। ”” 
- ਗਉ ੧. ੪, ੧੧ (152) 
“ਨਾਨਕ ਮੇਲੁ ਨ ਚੂਕਈ ਲਾਹਾ ਸਚੁ ਪਾਂਵੈ। (ਸੰਜੋਗ) 
- ਗਉ ੧, ਅਸ ੧੭, ੮:੨ (229) 
(4) ਸੰਬੰਧ 
“ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ । ” 
- ਆਸਾ ੧, ੩੨, ੧:੨ (358) 


“ਜਿਸ ਨੋ ਮੇਲੇ ਸੋ ਮਿਲੈ ਹਉ ਤਿਸੁ ਬਲਿਹਾਰੈ ਜਾਉ। ”” 
- ਸਿਰੀ ੪, ੬੪, ੪੧ (39) 


ਹੋਰ ਰੂਪ: 

ਮੇਲੇਈ - 

“ਇਕਤੁ ਸੇਜੈ ਹਰਿ ਪ੍ਰ੍ਭੋ ਰਾਮ ਰਾਜਿਆ ਗੁਰੁ ਦਸੇ ਹਰਿ ਮੇਲੇਈ। ” (ਮਿਲਾ ਦੇਵੇ) 
- ਸੂਹੀ ੪, ਛੰਤ ੬, ੪:੧ (776) 


ਮੇਲੇਗਾ - 
“ਜੇ ਗੁਣ ਹੋਵਹਿ ਗੰਠੜੀਐ ਮੇਲੇਗਾ ਸੋਈ।  (ਮਿਲਾਏਗਾ) 

- ਸੂਹੀ ੧, ੪, ੨:੨ (729) 
ਮੇਲੈ - 
“ਬਾਹ ਪਕੜਿ ਤਿਸੁ ਸੁਆਮੀ ਮੇਲੈ ਜਿਸ ਕੈ ਮਸਤਕਿ ਲਹਣਾ। ”” 

- ਮਾਝ ੫, ੫੦, ੨:੩ (109) 
“ਮਤੁ ਨਿਰਗੁਣ ਹਮ ਮੇਲੈ ਕਬਹੂੰ ਅਪੁਨੀ ਕਿਰਪਾ ਧਾਰਿ। ” (ਮੇਲ ਲਵੇ) 





3589 


- ਗਉ ੪, ੪੯, ੧":੨ (167) 
“ਕਬ ਕੋਉ ਮੇਲੈ ਪੰਚ ਸਤ ਗਾਇਣ ਕਬ ਕੋ ਰਾਗ ਧੁਨਿ ਉਠਾਵੈ। (ਭਾਵ ਸੁਰ ਕਰੇ) 
- ਆਸਾ ੪, ੬੨, ੨੧ (368) 
“ਚੰਚਲ ਮਤਿ ਬਾਰਿਕ ਬਪੁਰੇ ਕੀ ਸਰਪ ਅਗਨਿ ਕਰ ਮੇਲੈ। ” (ਭਾਵ ਹਥ ਪਾਉਣੋ') 
- ਮਲਾ ੫, ੨, ੨੧੧ (1266) 
“ਸਭ ਤਨੁ ਮਨੁ ਅਰਪਉ ਅਰਪਿ ਅਰਾਪਉ ਕੋਈ ਮੇਲੈ ਪਭ ਮਿਲਥੇ। ” (ਮਿਲਾਏ) 
- ਕਲਿ ੪, ੩, ੩:੨ (1320) 
ਮੇਲੋ - 
“ਦੀਪਕ ਰਸ ਤੇਲੋ ਧਨ ਪਿਰ ਮੇਲੋ ਧਨ ਉਮਾਹੈ ਸਰਸੀ। ” (ਮਿਲਾਪ) 

- ਤੁਖਾ ੧, ਬਾਰਾ ੧੨:੩ (1109) 
“ਅਸੀਸਾਂ ਦੇਵਹੋ ਭਗਤਿ ਕਰੇਵਹੋ ਮਿਲਿਆ ਕਾ ਕਿਆ ਮੇਲੋ। ” (ਮਿਲਾਣਾ ਹੈ) 

- ਵਡ ੧, ਅਸ ੫, ੨੩ (582) 
(ਫਾ. ਮੇਵਾ) ਫਲ, ਸੁਕਾਇਆ ਹੋਇਆ ਅੰਗਰੂ 
“ਭਾਰ ਅਠਾਰਹ ਮੇਵਾ ਹੋਵੈ ਗਰੁੜਾ ਹੋਇ ਸੁਆਉ। ”? 

- ਮਾਝ ੧, ਵਾਰ ੯ਸ, ੧, ੨:੧ (142) 
“ਜਉ ਗੁਰ ਦੇਉ ਸਭੈ ਬਿਖੁ ਮੇਵਾ। ” (ਭਾਵ ਅੰਮ੍ਰਿਤ) 

- ਭੈਰ ਨਾਮ, ੧੧, ੭:੪ (1167) 
ਮਾਲਕ ਉਸ ਦੇ ਅੱਠ ਪੁੱਤਰਾਂ ਵਿਚੋ ਇਕ, ਬਾਕੀ ਸਤ ਹਨ: ਮਾਰੂ, ਮਸਤ ਅੰਗ, ਪ੍ਰਬਲ 
ਚੰਡ, ਕਉਸਕ, ਉਭਾਰਾ, ਖਉਖਟ, ਭਉਰਾਨਦ 
“ਮਾਰੂ ਅਸਤ ਅੰਗ ਮੇਵਾਰਾ। ” 

- ਰਾਗ ੧:੧੯ (1430) 


ਫਲ 
“ਸਗਲ ਮੇਵੇ ਸੁੰਦਰ ਬਾਗੀਚੇ । ? 


- ਗਉਂ ੫, ੮੧, ੩:੨ (179) 
(1) ਮੈਨੂੰ 
“ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ। ”” 
- ਜਪੁ ੧, ੫:੧੧ (2) 
“9 ਏਹਾ ਆਸਾ ਏਹੋ ਆਧਾਰ। ? 
- ਸਿਰੀ ੧, ੨੯, ੧":੪ (24) 
(2) ਮੇਰਾ 
“ਸਭਿ ਗੁਣ ਤੇਰੇ ਮੈ ਨਾਹੀ ਕੋਇ। ” 
- ਜਪੁ ੧, ੨੧੧੫ (4) 
“ਜੇ ਤੁਧੁ ਭਾਵੈ ਸਾਹਿਬਾ ਤੂ ਮੈ ਹਉ ਤੈਡਾ। ” (ਮੇਰਾ) 
- ਆਸਾ ੧, ਅਸ ੧੪, ੧:੨ (418) 
(3) ਰੂਪੀ, ਸਮਾਨ 
“ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ। ” 
- ਧਨਾ ੧, ਸੋਹ ੩, ੧:੧ (13) 
(4) ਮੈ 





3590 


- ਸਿਰੀ ੧, ੧, ੧੧੨ (14) 


“ਮੈ ਹਰਿ ਬਿਰਹੀ ਹਰਿ ਨਾਮੁ ਹੈ ਕੋਈ ਆਣਿ ਮਿਲਾਵੈ ਮਾਇ। ” 

- ਮਾਰੂ ੪, ੩, ੨:੧ (996) 
(5) ਵਿਚ, ਭੀਤਰ 
“ਦਸ ਅਠਾਰ ਮੈ ਅਪਰੰਪਰੋ ਚੀਨੈ ਕਹੈ ਨਾਨਕ ਇਵ ਏਕੁ ਤਾਰੈ । ” 

- ਸਿਰੀ ੧, ੨੬, ੩੯੨ (23) 
“ਅਹਿ ਨਿਸਿ ਮਗਨੁ ਰਹੈ ਮਾਇਆ ਮੈ ਕਹੁ ਕੈਸੇ ਗੁਨ ਗਾਵੈ । ” 

- ਗਉਂ ੯, ੩, ੧":੨ (219) 
ਹੋਰ ਰੂਪ: 
ਮੈਂ - 
“ਇਨ ਮੈ ਕਛੁ ਤੇਰੋ ਰੇ ਨਾਹਿਨ ਦੇਖੋ ਸੋਚ ਬਿਚਾਰੀ। ” (ਵਿਚ) 

- ਗਉਂ ੯, ੮, ੧੨ (220) 


(6) (ਫਾ. ਮੈ) ਮੱਧ, ਨਸ਼ਾ, ਸ਼ਰਾਬ 
“ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਭਰਿ ਜੋ ਬਨਿ ਮੈ ਮਤਿ। ” 

- ਸਿਰੀ ੧, ਪਹ ੨, ੨੧ (75) 
“ਮੈ ਮਤ ਜੋਬਨਿ ਗਰਬਿ ਗਾਲੀ ਦੁਧਾ ਥਣੀ ਨ ਆਵਏ । ”” 


- ਗਉ ੧. ਛੰਤ ੧, ੧:੫ (242) 
(7) ਅਭਿਮਾਨ, ਹਉਮੈ 
“ਨਾਨਕ ਤਿਹ ਸਰਨੀ ਪਰਉ ਬਿਨਸਿ ਜਾਇ ਮੈ ਮੋਰ।” 

- ਗਉ ੫. ਬਾਅ ੯ਸ:੨ (251) 
“ਨਾ ਹਉ ਭੁਲੀ ਨਾ ਹਉ ਚੁਕੀ ਨਾ ਮੈ ਨਾਹੀ ਦੋਸਾ। ? 

- ਰਾਮ ੫. ਵਾਰ ੬ਸ, ੫. ੧:੬ (959) 

(8) ਵਿਆਪਕ 
“ਹੇ ਪੂਰਨ ਤੇ ਸਰਬ ਮੈ ਦੁਖ ਭਜੰਨ ਗੁਣਤਾਸ। ” 

- ਗਉ ੫. ਬਾਅ ੫੫:੨ (261) 


ਤ੩-__(੭ 


ਮਨੂ 
“ਹਭਿ ਗੁਣ ਤੈਡੇ ਨਾਨਕ ਜੀਉ ਮੈਕੂ ਥੀਏ ਮੈ ਨਿਰਗੁਣ ਤੇ ਕਿਆ ਹੋਵੈ। ” 
- ਰਾਮ ੫. ਵਾਰ ੧੬ਸ, ੫. ੧:੧ (964) 
ਹਾਥੀ 
“ਮਨੁ ਮੈ ਮਤੁ ਮੈਗਲ ਮਿਕਦਾਰਾ। ”? 
- ਗਉਂ ੩, ੨੫, ੨:੩ (159) 
ਮੈਗਲਹਿ ---- ਹਾਥੀ ਦਾ 
“ਮੈਗਲਹਿ ਕਾਮੈ ਬੰਧੁ । ”? 
- ਬਿਲਾ ੫, ਅਸ ੨, ੮:੩ (838) 





3591 


“ਮਨੁ ਮੈਗਲੁ ਸਾਕਤੁ ਦੇਵਾਨਾ। ” (ਅਹੰਕਾਰ ਨਾਲ) 
- ਆਸਾ ੧, ਅਸ ੮, ੧੯੧ (415) 


“ਸੁਣਿ ਸਜਣ ਜੀ ਮੈਡੜੇ ਮੀਤਾ ਰਾਮ। ”? 
- ਵਡ ੫. ਛੰਤ ੧, ੨:੧ (576) 


“ਤੂੰ ਕਰਤਾ ਸਚਿਆਰੁ ਮੈਡਾ ਸਾਂਈ। ” (ਮੇਰਾ) 


- ਆਸਾ ੪, ੨. ੧":੧ (11) 
ਹੋਰ ਰੂਪ: 
ਮੈਡਿਆ - 
“ਤੂ ਚਉ ਸਜਣ ਮੈਡਿਆ ਛੇਈ ਸਿਸੁ ਉਤਾਰਿ। ” (ਮੇਰਿਆ) 
- ਮਾਰੂ ੫, ਵਾਰ ੧ਸ, ੫, ੧:੧ (1094) 
ਮੈਡੀ - 
“ਹਿਕਸੁ ਕੰਤੈ ਬਾਹਰੀ ਮੈਡੀ ਵਾਤ ਨ ਪੁਛੈ ਕੋਇ। ? (ਮੇਰੀ) 
- ਮਾਰੂ ੫, ਵਾਰ ੩ਸ, ੫, ੧੨ (1095) 
ਮੈਡੇ - 
“ਪਿਰ ਰਤਿਅੜੇ ਮੈਡੇ ਲੋਇਣ ਮੇਰੇ ਪਿਆਰੇ ਚਾਤ੍ਰਿਕ ਬੂੰਦ ਜਿਵੈ। ” (ਮੇਰੇ) 
- ਆਸਾ ੪, ਛੰਤ ੨੦, ੩੧ (452) 
ਮੈਡੈ - 
“ਹਉ ਢੂੰਢੇਂਦੀ ਸਜਣਾ ਸਜਣੁ ਮੈਡੈ ਨਾਲਿ। ” (ਮੇਰੇ) 
- ਕਾਨ ੪, ਵਾਰ ੧ਪਸ, ੪, ੧:੧ (1318) 


“ਮੈਣ ਕੇ ਦੰਤ ਕਿਉ ਖਾਈਐ ਸਾਰੁ। ? 
- ਰਾਮ ੧, ਸਿਗੋ ੪੫:੧ (943) 


- ਸਲੋ ਫਰ, ੯੩੦੨ (1382) 
(ਫਾ. ਮੈਦਾ) ਬਾਰੀਕ ਕੀਤਾ ਹੋਇਆ ਅੰਨ, ਬਾਰੀਕ ਆਟਾ 
“ਕਿਆ ਮੇਵਾ ਕਿਆ ਘਿਉ ਗੁੜੁ ਮਿਠਾ ਕਿਆ ਮੈਦਾ ਕਿਆ ਮਾਸੁ । ? 

- ਮਾਝ ੧, ਵਾਰ ੧੦ਸ, ੧, ੨:੩ (142) 

(ਫਾ. ਮੈਦਾਨ) ਪਧਰੀ ਸਤਹ, ਖੁਲੀ ਥਾਂ 
“ਫਰੀਦਾ ਮਨ ਮੈਦਾਨੁ ਕਰਿ ਟੋਇ ਟਿਬੇ ਲਾਹਿ। ”” 

- ਸਲੋ ਫਰ, ੭੪੧ (1381) 
ਮੋਮ, ਵੇਖੋ “ਮੈਣ” 
“ਮੈਨ ਦੰਤ ਨਿਕਸੇ ਗੁਰ ਬਚਨੀ ਸਾਰੁ ਚਬਿ ਚਬਿ ਹਰਿ ਰਸੁ ਪੀਜੈ । ” 





4092, 


- ਕਲਿ ੪, ਅਸ ੩, ੩੨ (1324) 


“ਸੋ ਸਤਿਗੁਰੁ ਪਿਆਰਾ ਮੇਰੈ ਨਾਲਿ ਹੈ ਜਿਥੈ ਕਿਥੈ ਮੈਨੋ ਲਏ ਛਡਾਈ। ” 
- ਵਡ ੪, ਵਾਰ ੫:੩ (588) 


- ਗਉਂ ੩, ੨੫, ੨:੩ (159) 


“ਬਿਨੁ ਗੁਰ ਮੈਲ ਮਲੀਨ ਅੰਗੂ । ? 
- ਬਸੰ ੧, ੫. ੨੨ (1169) 


(1) ਮਲੀਨ, ਗੰਦਾ, ਅਪਵਿੱਤਰ 
“ਨਿਰਮਲੁ ਮੈਲਾ ਨ ਥੀਐ ਸਬਦਿ ਰਤੇ ਪਤਿ ਹੋਇ। ” 
- ਸਿਰੀ ੧, ੧੫, ੩:੩ (19) 
“ਹਰਿ ਇਕਸੈ ਨਾਲਿ ਮੈ ਗੋਸਟੇ ਮੁਹੁ ਮੈਲਾ ਕਰੇ ਨ ਭੰਗੂ । ” (ਮੂੰਹ ਤੇ ਵੱਟ ਨਹੀਂ 
ਪਾਂਦਾ) 
- ਰਾਮ ੫, ਪਸ, ੫, ੧:੩ (958) 
(2) ਮੈਲ, ਮਲੀਨਗੀ 
“ਨਾ ਉਸੁ ਮੈਲੁ ਨ ਹਮ ਕਉ ਮੈਲਾ। ”? 
- ਆਸਾ ੫, ੮੩, ੨:੩ (391) 


€) 


ਚੰਦਨ 
“ਮੇਲਾਗਰ ਬੇਰ੍ਹੇ ਹੈ ਭੁਇਅੰਗਾ। ” 
- ਗੂਰ ਰਵਿ, ੧, ੨੧ (525) 


ਹੋਰ ਰੂਪ: 


ਮੈਲਾਗਰੁ - 
“ਸਤਿਗੁਰ ਨਾਮੁ ਦ੍ਰਿੜਾਏ ਅਤਿ ਮੀਠਾ ਮੈਲਾਗਰੁ ਮਲਗਾਰੇ । ” 
- ਨਟ ੪, ਅਸ ੨, ੧੧ (981) 


2੩ 


ਮੈਲ 
“ਦਿਲ ਦਰੀਆਉ ਧੋਵਹੁ ਮੈਲਾਣਾ । ” 

- ਮਾਰੂ ੫, ਸੋਲਾ ੧੨, ੧੧:੨ (1084) 

ਮੈਲਿਆ ---- ਮੈਲੇ ਹੀ 
“ਨਾਨਕ ਬਿਨੁ ਨਾਵੈ ਮੈਲਿਆ ਮੁਏ ਜਨਮੁ ਪਦਾਰਥੁ ਖੋਇ। ”? 
- ਸਲੋ ੩, ੨੦੧੪ (1415) 

ਹੋਰ ਰੂਪ: 
ਮੈਲਿਐ - 
“ਮੈਲੁ ਲਾਗੀ ਮਨਿ ਮੈਲਿਐ ਕਿਨੈ ਅੰਮ੍ਰਿਤੁ ਪੀਆ। ” (ਮੈਲਾ ਰਹਿਆਂ) 





3593 


- ਸੂਹੀ ੧, ਛੰਤ ੫, ੨:੨ (766) 
ਮਲੀਣ, ਅਪਵਿਤਰ, ਗੰਦੀ 
“ਮਨਮੁਖ ਮੈਲੀ ਕਾਮਣੀ ਕੁਲਖਣੀ ਕੁਨਾਰਿ। ”” 
- ਸਿਰੀ ੪, ਵਾਰ ੧੭ਸ, ੩, ੧:੧ (89) 
“ਸਬਦਿ ਧੋਪੈ ਤ ਹਛੀ ਹੋਵੈ ਫਿਰਿ ਮੈਲੀ ਮੂਲਿ ਨ ਹੋਈ ਹੇ। ” 
- ਮਾਰੂ ੩, ਸੋਲਾ ੨, ੧੦:੩ (1045) 
“ਫਰੀਦਾ ਮੈ ਭੋਲਾਵਾ ਪਗਦਾ ਮਤੁ ਮੈਲੀ ਹੋਇ ਜਾਇ। ” 
- ਸਲੋ ਫਰ, ੨੬੧ (1379) 


“ਬਿਨੁ ਗੁਰ ਮੈਲੁ ਨ ਉਤਰੈ ਬਿਨੁ ਹਰਿ ਕਿਉ ਅਰੁ ਵਾਸੁ । ? 
- ਸਿਰੀ ੧, ੧੨, ੪:੧ (18) 


- ਰਾਮ ੫, ੫੪, ੨੯੨ (900) 
- ਸਿਰੀ ੩, ੪੦, ੩੯੧ (29) 


“ਮਨਿ ਮੈਲੈ ਭਗਤਿ ਨ ਹੋਵਈ ਨਾਮੁ ਨ ਪਾਇਆ ਜਾਇ। ” (ਮਲੀਨ) 
- ਸਿਰੀ ੩, ੬੪, ੨:੧ (39) 


ਹੋਇ ਜਾਇ। ” (ਮਲੀਨ) 
- ਧਨਾ ੩, ੪, ੧:੧ (664) 


ਉਜਲ ਸਚੁ ਸੋਇ। ” (ਮਲੀਨ) 


ਛ 


- ਘੁਭਾ ੧, ੧੨, ੩੧ (1330) 


“ਬੇਦ ਪੁਰਾਨ ਜਾਸ ਗੁਨ ਗਾਵਤ ਤਾ ਕੋ ਨਾਮੁ ਹੀਐ ਮੋ ਧਰੁ ਰੇ। ” 
- ਗਉ ੯, ੯, ੧:੧ (220) 


(2) ਮੇਰੇ 
“ਕਾਮ ਕ੍ਰੋਧ ਮਾਇਆ ਮਦ ਮਤਸਰ ਏ ਸੰਪੈ ਮੋ ਮਾਹੀ। ” 
- ਰਾਮ ਕਬ, ੮, ੪:੧ (971) 
(3) ਮੈ 
“ਮੋ ਗਰੀਬ ਕੀ ਕੋ ਗੁਜਰਾਂਵੈ । ” 
- ਭੈਰ ਕਬ, ੧੫, ੧":੧ (1161) 





3594 


“ਦਿਨੁ ਰੈਣਿ ਨਾਮੁ ਧਿਆਇਦਾ ਫਿਰਿ ਪਾਇ ਨ ਮੋਆ।” 
- ਬਸੰ ੫, ਵਾਰ ੨:੪ (1193) 


- ਮਲਾ ੧, ਵਾਰ ੨੦ਸ, ੧, ੧:੮ (1287) 


““ਪੰਕਜੁ ਮੋਹ ਪਗੁ ਨਹੀ ਚਾਲੈ ਹਮ ਦੇਖਾ ਤਹਿ ਡੂਬੀਅਲੇ। ” 
- ਆਸਾ ੧, ਸੋਪੁ ੩, ੧੦੨ (12) 
ਹੋਰ ਰੂਪ: 
“ਏਕ ਨਿਮਖ ਓਪਾਇ ਸਮਾਵੈ ਦੇਖਿ ਚਰਿਤ ਮਨ ਮੋਹੰ। ” (ਮੋਹਿਆ ਗਿਆ) 
- ਸਾਰ ੫, ੩੭, ੧":੨ (1211) 
“ਡਰਮ ਮੋਹੰ ਮਾਨ ਅਪਮਾਨ ਮਦੰ ਮਾਇਆ ਬਿਆਪਿਤੰ। ” (ਮੋਹ) 
- ਸਸ ੫, ੪੨੨ (1357) 


“ਮਾਨੁ ਤਿਆਗਿ ਕਰਿ ਭਗਤਿ ਠਗਉਰੀ ਮੋਹਹ ਸਾਧੂ ਮੰਤੈ । ” 
- ਗਉ ੫. ਛੰਤ ੪, ੧:੨ (249) 
ਹੋਰ ਰੂਪ: 
ਮੋਹਹਿ - 
“ਤੂੰ ਆਪੇ ਸੋਹਹਿ ਆਪੇ ਜਗੁ ਮੋਹਹਿ। ” (ਮੋਹੰਦਾ ਹੈ) 
- ਮਾਝ ੩, ਅਸ ੨੭, ੨੯੧ (125) 


ਮੋਹੇ ਜਾਣ ਤੇ (ਦਰਪਣ), ਮੂੰਹਾਂ ਨੂੰ (ਮਹਾਨ ਕੋਸ਼) ਮੂੰਹ (ਸ਼ਬਦਾਰਥ) 
“ਆਆਢੁ ਦਾਮੁ ਕਿਛੁ ਪਇਆ ਨ ਬੋਲਕ ਜਾਗਾਤੀਆ ਮੋਹਣ ਮੁੰਦਣਿ ਪਈ। ”! (ਭਾਵ 
ਮੂੰਹੋਂ ਬੋਲ ਨ ਸਕੇ) 


- ਤੁਖਾਂ ੪, ਛੰਤ ੪, ੫:੩ (1116) 
(1) ਮੋਹ ਲੈਣ ਵਾਲੀ 
“ਮੋਹਣੀ ਮੁਖਿ ਮਣੀ ਸੋਹੈ ਕਰੇ ਰੰਗਿ ਪਸਾਉ। ” 
- ਸਿਰੀ ੧, ੧, ੨:੨ (14) 
“ਰਹਉ ਸਾਹਿਬ ਕੀ ਟੇਕ ਨ ਮੌਹੈ ਮੋਹਣੀ। ” (ਭਾਵ ਮੋਹ ਲੈਣ ਵਾਲੀ ਮਾਇਆ) 
- ਸੂਹੀ ੧, ਅਸ ੫, ੧":੨ (752) 
ਹੋਰ ਰੂਪ: 
ਮੋਹਣੀਆ - 
“ਸੁਰਗੈ ਦੀਆ ਮੋਹਣੀਆ ਇਸਤਰੀਆ ਹੋਵਨਿ ਨਾਨਕ ਸਭੋ ਜਾਉ। ? (ਮੋਹ ਲੈਣ 
ਵਾਲੀਆਂ ਇਸਤ੍ਰੀਆਂ) 
- ਮਾਝ ੧, ਵਾਰ ੯ਸ, ੧, ੪੯੨ (142) 





3595 


ਮੋਹਣੀਐ ਐਂ -- 
“ਗੁਣ ਜੰਵ ਲਾੜੇ ਨਾਲਿ ਸੋਹੈ ਪਰਖਿ ਮੋਹਣੀਐ ਲਇਆ। ” (ਮੋਹ ਲੈਣ ਵਾਲੀ 
ਇਸਤ੍ਰੀ ਨੇ) 

- ਸੂਹੀ ੧, ਛੰਤ ੪, ੧:੪ (765) 


(1) ਮੋਹ ਦਾ 
“ਤਮ ਅਗਿਆਨ ਮੋਹਤ ਘੁਪ। ? 
ਹੁ - ਬਿਲਾ ੫, ਅਸ ੨, ੨:੨ (838) 
(2) ਮੋਹਿਆ ਰਹਿਣਾ 
“ਮਾਨ ਮੋਹ ਮਹਾ ਮਦ ਮੋਹਤ ਕਾਮ ਕ੍ਰੋਧ ਕੈ ਖਾਤ। ? 
- ਕੇਦਾ ੫, ੭, ੨੧ (1120) 


“ਅਨਿਕ ਬਿਲਾਸ ਕਰਤ ਮਨ ਮੋਹਨ ਪੂਰਨ ਹੋਤ ਨ ਕਾਮਾ। ” 
- ਗਉ ੫, ੧੬੨, ੩:੧ (215) 
“ਮੋਹਨ ਲਾਲ ਅਨੂਪ ਸਰਬ ਸਾਧਾਰੀਆ। ” (ਮੋਹ ਲੈਣ ਵਾਲਾ ਹਰੀ) 
- ਗਉ ੫, ੧੨, ੩:੧ (241) 
“ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ। ”” 
- ਗਉ ੫. ਛੰਤ ੨, ੧:੧ (248) 
(ਕਈ ਟੀਕਾਕਾਰ ਇਥੇ ਗੁਰੂ ਅਮਰਦਾਸ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਮੋਹਨ ਵਲ 


“ਹਿਰਦੈ ਗੋਬਿੰਦ ਗਾਇ ਚਰਨ ਕਮਲ ਪ੍ਰੀਤਿ ਲਾਇ ਦੀਨ ਦਇਆਲ ਮੋਹਨਾ। ? (ਮੋਹ 
ਲੈਣ ਵਾਲਾ) 
- ਕਾਨ ੫. ੩੮, ੨੯੧ (1305) 
ਮੋਹਨਿ - 
“ਗਾਵਹਿ ਮੋਹਣੀਆ ਮਨੁ ਮੋਹਨਿ ਸੁਰਗਾ ਮਛ ਪਇਆਲੇ। ”” (ਮੋਹ ਲੈਂਦੀਆਂ ਹਨ) 
- ਜਪੁ ੧, ੨੭੧੧੧ (6) 
“ਮਨੁ ਮੋਹਨਿ ਮੋਹਿ ਲੀਆ ਜੀਉ ਦੁਬਿਧਾ ਸਹਜਿ ਸਮਾਏ। ? (ਮੋਹਨ ਨੇ) 
- ਗਉ ੩. ਛੰਤ ੩, ੧:੨ (245) 
“ਆਇਓ ਲਾਭੁ ਲਾਭਨ ਕੈ ਤਾਈ ਮੋਹਨਿ ਠਾਗਉਰੀ ਸਿਉ ਉਲਝਿ ਪਹਾ। ” (ਮੋਹ 
ਲੈਣ ਵਾਲੀ ਮਾਇਆ) 
- ਸਾਰ ੫, ੪, ੨੧ (1203) 
ਮੋਹਨਿਆ --- ਮੋਹ ਰਖਿਆ ਹੈ 
“ਇਕ ਦਾਸੀ ਧਾਰੀ ਸਬਲ ਪਸਾਰੀ ਜੀਅ ਜੰਤ ਲੈ ਮੋਹਨਿਆ। ”” 
- ਰਾਮ ੫, ਛੰਤ ੧, ੨:੪ (924) 


“ਜਿਉ ਮੋਹਿਓ ਉਨਿ ਮੋਹਨੀ ਬਾਲਾ ਉਸ ਤੇ ਘਟੈ ਨਾਹੀ ਰੁਚ ਚਸੂਆ। ” 





3596 


- ਗਉ ੫, ੧੨੭", ੩:੨ (206) 
“ਮਹਾ ਮੋਹਨੀ ਮਗਨ ਪ੍ਰਿਅ ਪ੍ਰੀਤਿ ਪ੍ਰਾਨ। ” (ਮੋਹ ਲੈਣ ਵਾਲੀ ਮਾਇਆ) 
- ਆਸਾ ੫, ੩੯, ੨੯੧ (380) 
ਮੋਹ ਲੈਣ ਵਾਲੇ, ਸੁੰਦਰ 
“ਸਰਣਿ ਜੋਗੁ ਸਮਰਥੁ ਮੋਹਨੁ ਸਰਬ ਦੋਖ ਬਿਦਾਰੋ । ? 
- ਗਉ ੫. ਛੰਤ ੩, ੩:੪ (249) 
“ਮੋਹਨੁ ਪਾਨ ਮਾਨ ਰਾਗੀ ਲਾ। ? (ਹਰੀ) 
- ਗੂਜ ੫, ੧੩, ੧”":੧ (496) 
““ਪੇਖਿਉ ਮੋਹਨੁ ਸਭ ਕੈ ਸੰਗੇ ਊਨ ਨ ਕਾਹੂ ਸਗਲ ਭਰੀ। ”” (ਪ੍ਰਭੂ) 
- ਬਿਲਾ ੫, ੯੩, ੨:੧ (823) 
ਹੋਰ ਰੂਪ: 


੮੧ ___<੫ 


“ਸਭਿ ਸੇਵਹੁ ਮੋਹਨੋ ਮਨਮੋਹਨੋ ਜਗ ਮੋਹਨੋ ਜਿਨਿ ਜਗਤੁ ਉਪਾਇ ਸਭੋ ਵਸਿ 


- ਕਾਨ ੪, ਵਾਰ ੧੧੫ (1317) 


“ਮੋਹਰੀ ਪੁਤੁ ਸਨਮੁਖ ਹੋਇਆ ਰਾਮਦਾਸੈ ਪੈਰੀ ਪਾਇ ਜੀਉ।” 
- ਰਾਮ ਸੁੰਦ, ਸਦ ੨੬:੨ (924) 
“ਮਿਥਨ ਮੋਹਰੀਆ। ” 
- ਬਿਹਾ ੫, ੧, ੨:੧ (537) 
“ਹਉਮੈ ਤੁਟਾ ਮੋਹੜਾ ਇਕੁ ਸਚੁ ਨਾਮੁ ਆਧਾਰੁ। ? 
- ਰਾਮ ੫. ਵਾਰ ੪ਸ, ੫. ੨੪ (958) 
ਮੋਹੜਿਆ --- ਮੋਹਿਆ ਹੋਇਆ 
“ਕਦ ਹੀ ਸੁਰਤਿ ਨਲ ਧੀਆ ਮਾਇਆ ਮੋਹੜਿਆ। ” 
- ਗਉ ੫, ੧੬੯”, ੧੨ (217) 


“ਜਨਮ ਮਰਣ ਭੈ ਕਾਟੇ ਮੋਹਾ ਬਿਨਸੇ ਸੋਗ ਸੰਤਾਪੇ ਜੀਉ। ”? 
- ਮਾਝ ੫, ੩੪, ੩:੩ (104) 


“ਊਠਿ ਸਿਧਾਰਿਓ ਛੂਟਰਿ ਮਾਟੀ ਦੇਖੁ ਨਾਨਕ ਮਿਥਨ ਮੋਹਾਸਾ ਹੇ। ” 
- ਮਾਰੂ ੫, ਸੋਲਾ ੨, ੧੦:੩ (1073) 


“ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ। ” 
- ਆਸਾ ੧, ਵਾਰ ੧੭ਸ, ੧, ੧੧ (472) 





ਇਸ 


“ਮਿਥਨ ਮੋਹਾਰਾ ਝੂਠੁ ਪਸਾਰਾ। ” 


- ਮਾਰੂ ੫, ਸੋਲਾ ੭, ੧:੨ (1077) 


=<== ਮੋਹੇ ਜਾਂਦਿਆ, ਠਗੇ ਜਾਂਦੇ 
“ਜਾ ਸਿਉ ਰਾਚਿ ਮਾਚਿ ਤੁਮੁ ਲਾਗੇ ਓਹ ਮੋਹਨੀ ਮੋਹਾਵਤ ਹੇ । ? 
- ਬਿਲਾ ੫, ੮੮, ੧":੨ (821) 
“ਅਉਧ ਬਿਹਾਵਤ ਅਧਿਕ ਮੋਹਾਵਤ ਪਾਪ ਕਮਾਵਤ ਬੁਡੇ ਐਸੇ । ” 
- ਬਿਲਾ ੫, ੧੨੫, ੧੨ (829) 


(1) ਮੈਨੂੰ 
“ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨਦਿਨੁ ਮੋਹਿ ਆਹੀ ਪਿਆਸਾ। ”” 
- ਧਨਾ ੧, ਸੋਹ ੩, ੪:੧ (13) 
“ਮੋਹਿ ਰੈਣਿ ਵਿਹਾਂਵੈ ਨੀਦ ਨ ਆਵੈ ਬਿਨ ਦੇਖੇ ਗੁਰ ਦਰਬਾਰੇ ਜੀਉ। ” 
- ਮਾਝ ੫, ੮, ੩:੩ (97) 
(2) ਮੋਹ ਵਿਚ, ਸਨੇਹ ਵਿਚ 
“ਤਨੁ ਜਲਿ ਬਲਿ ਮਾਟੀ ਭਇਆ ਮਨੁ ਮਾਇਆ ਮੋਹਿ ਮਨੁਰੁ। ? 
ਸਿਰੀ ੧, ੧੫, ੧:੧ (19) 
“ਇਹੁ ਜਗਤੁ ਮੋਹਿ ਦੂਜੈ ਵਿਆਪਿਆ ਗੁਰਮਤੀ ਸਚੁ ਧਿਆਇ। ” (ਮੋਹ 
ਸਦਕਾ/ਕਰਕੇ) 
- ਸੂਰੀ ੩, ਅਸ ੩, ੨੯੨੨ (756) 
(3) ਮੈ 
“ਜੋ ਤੁਮ ਕਹਹੁ ਸੋਈ ਮੋਹਿ ਮਰਨਾ। ”” 
- ਗਉਂ ੫, ੮੭, ੨:੨ (181) 
“-ਰੁਪਹੀਨ ਬੁਧਿ ਬਲ ਹੀਨੀ ਮੋਹਿ ਪਰਦੇਸਨਿ ਦੂਰ ਤੇ ਆਈ। ” 
੍‌੍ `___`> ਗਉ ੫, ੧੧੮", ੧:੧ (204) 
(4) ਮੇਰੇ ਉਪਰ 
“ਕਰਿ ਕਿਰਪਾ ਮੋਹਿ ਸਾਰਿੰਗ ਪਾਣਿ।”? 
- ਗਉਂ ੫, ੮੯, ੪:੧ (182) 
“ਕਰਿ ਕਿਰਪਾ ਮੋਹਿ ਠਾਕੁਰ ਦੇਵਾ। ? 
- ਪੂਭਾ ੫, ੨, ੪੪੩ (1338) 
(5) ਮੇਰਾ, ਮੇਰੀ 
“ਗੁਰ ਕਿਰਪਾ ਤੇ ਮੋਹਿ ਅਸਨਾਹਾ। ”” 
- ਗਉਂ ੫, ੧੦੯, ੨:੨ (187) 
“ਮੋਹਿ ਨਿਰਗੁਨ ਮਤਿ ਥੋਰੀਆ ਤੂ ਸਦ ਹੀ ਦੀਨ ਦਇਆਲ। ”” 
- ਗਉਂ ੫, ੧੧੬", ੨:੨ (203) 
(6) ਮੋਹਿਤ (ਕੀਤਾ), ਭਰਮਾ (ਲਿਆ) 
“ਮਨੁ ਮੋਹਨਿ ਮੋਹਿ ਲੀਆ ਜੀਉ ਦੁਬਿਧਾ ਸਹਜਿ ਸਮਾਏ। ”? 
- ਗਉ ੩. ਛੰਤ ੩, ੧:੨ (245) 
“ਤੈ ਗੁਨ ਮਾਈ ਮੋਹਿ ਆਹੀ ਕਹੰਉ ਬੇਦਨ ਕਾਹਿ। ” (ਮੋਹਨ ਲਈ, ਭਰਮਾਉਣ 
ਲਈ) 





3598 


- ਮਲਾ ੫. ੨੪, ੧੧ (1272) 
“ਕਾਹੇ ਰੇ ਮਨ ਮੋਹਿ ਮਗਨੇਰੈ। ” (ਮੋਹ ਵਿਚ) 
- ਕਾਨ ੫, ੩੪, ੧":੪ (1304) 
(7) ਮੇਰੇ ਤੋ” 
“ਮੇਰੀ ਬਾਂਧੀ ਭਗਤੁ ਛਡਾਵੈ ਬਾਂਧੈ ਭਗਤੁ ਨ ਛੂਟੈ ਮੋਹਿ। ”” 
੍‌ - ਸਾਰ ਨਾਮ, ੩, ੧:੧ (1252) 


“ਜਿਉ ਮੋਹਿਓ ਉਨਿ ਮੋਹਨੀ ਬਾਲਾ ਉਸ ਤੇ ਘਟੈ ਨਾਹੀ ਰੁਚ ਚਸੂਆ। ” 
- ਗਉ ੫, ੧੨੭", ੩:੨ (206) 
ਹੋਰ ਰੂਪ: 
ਮੋਹਿਓਹੁ - 
“ਆਆਪੇ ਹੀ ਆਪਿ ਮੋਹਿਓਹੁ ਜਸੁ ਨਾਨਕ ਆਪਿ ਸੁਣਿਓਹਿ। ” (ਮੋਹਿਆ ਜਾਂਦਾ) 
- ਸਿਰੀ ੫, ਛੰਤ ੩, ੪੩੨ (81) 


ਮੋਹਿਅੜੀ --- ਮੋਹੀ ਹੈ 
“ਹਰਿ ਮੋਹਿਅੜੀ ਸਾਚ ਸਬਦਿ ਠਾਕੁਰ ਦੇਖਿ ਰਹੰਸੀ ਰਾਮ। ? 
- ਸੂਰੀ ੧, ਛੱਤ ੩, ੨:੨ (765) 


-= ਮੋਹ ਲਿਆ, ਭਰਮਾਇਆ ਹੋਇਆ 
“ਸਚੈ ਸਬਦਿ ਮਨੁ ਮੋਹਿਆ ਪ੍ਰਭਿ ਆਪੇ ਲਏ ਮਿਲਾਇ। ”” 
- ਸਿਰੀ ੩, ੫੬, ੨:੧ (35) 
“ਅਉਰ ਸਗਲ ਜਗੁ ਮਾਇਆ ਮੋਹਿਆ ਨਿਰਭੈ ਪਦੁ ਨਹੀ ਪਾਵੈ । ” 
- ਗਉਂ ੯, ੮, ੩:੨ (220) 


ਦਯ 


ਮੋਹ ਕੇ, ਭਰਮਾ ਕੇ 
“ਤਾਰ੍ਉ ਸੰਸਾਰੁ ਮਾਯਾ ਮਦ ਮੋਹਤਿ ਅੰਮ੍ਰਿਤ ਨਾਮੁ ਦੀ ਅਉ ਸਮਰਥੁ । ” 
- ਸਵ ੪, ਮਥੁ ੭:੧ (1404) 


“ਈਤਹਿ ਊਤਹਿ ਘਟਿ ਘਟਿ ਘਟਿ ਘਟਿ ਤੂੰਹੀ ਤੂੰਹੀ ਮੋਹਿਨਾ।” 
- ਆਸਾ ੫, ੧੪੪, ੧੧ (407) 


“ਸਖੀ ਕਾਇ ਮੋਹਿ ਮੋਹਿਲੀ ਪ੍ਰਿਅ ਪ੍ਰੀਤਿ ਰਿਦੈ ਮੇਲ। ” 
- ਸਾਰ ੫, ੧੩੦, ੧:੩ (1229) 


“ਸਹਸ ਪਦ ਬਿਮਲ ਨਮ ਏਕ ਪਦ ਗੰਧ ਬਿਨ ਸਹਸ ਤਵ ਗੰਧ ਇਵ ਚਲਤ ਮੋਹੀ। ”” 
- ਧਨਾ ੧, ਸੋਹ ੩, ੨੧੨ (13) 
“ਦੂਜੈ ਭਾਇ ਭਰਮਿ ਵਿਗੁਤੀ ਮਨਮੁਖਿ ਮੋਹੀ ਜਮ ਕਾਲਿ। ” (ਠਗ ਲਈ) 
- ਵਡ ੩, ਛੰਤ ੩, ੧:੫ (569) 


(2) ਮੇਰੇ 





ਇਕ 


“ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ । ? 
- ਸਿਰੀ ਰਵਿ, ੧, ੧੧ (93) 
“ਤੂ ਗੁਣ ਸਾਗਰੁ ਅਵਗੁਣ ਮੋਹੀ। ” (ਮੇਰੇ ਵਿਚ) 
- ਪੁਭਾ ੧, ਅਸ ੩, ੧੨ (1343) 
ਮੋਹੀਅਉ ---- ਮੋਹੇ ਹੋਏ, ਫਸੇ ਹੋਏ 
“ਜਉ ਦੇਖਉ ਤਉ ਸਗਲ ਮੋਹਿ ਮੋਹੀਅਉ ਤਉ ਸਰਨਿ ਪਰਿਓ ਗੁਰ ਭਾਗਿ। ? 
- ਜੈਤ ੫, ੫. ੧:੧ (701) 
ਮੋਹੀਆ ---- ਮੋਹਿਆ ਹੋਇਆ 
“ਪਿਰ ਕੈ ਪ੍ਰੇਮਿ ਮੋਹੀਆ ਮਿਲਿ ਪੁੀਤਮ ਸੁਖੁ ਪਾਇ। ”? 
- ਆਸਾ ੩, ਅਸ ੩੦, ੩੨ (426) 
“ਵਣੁ ਤ੍ਰਿਵਿ ਤ੍ਰਿਭਿਵਣ ਭਏ ਹਰਿਆ ਦੇਖਿ ਦਰਸਨ ਮੋਹੀਆ। ? (ਮੋਹਿਆ ਗਿਆ) 
- ਰਾਮ ੫. ਰੁਤੀ ੭:੪ (929) 
ਹੋਰ ਰੂਪ: 
ਰ ਉਐ _ 
“ਕਾਮਿ ਕਰੋਧਿ ਨ ਮੋਹੀਐ ਬਿਨਸੈ ਲੋਭੁ ਸੁਆਨੁ। ” (ਮੋਹੇ ਜਾਈਦਾ ਹੈ) 
- ਮਾਝ ੫, ਬਾਰਾ ੧੨:੩ (136) 


“ਜਾਲਿ ਮੋਹੁ ਘਸਿ ਮਸੁ ਕਰਿ ਮਤਿ ਕਾਗਦੁ ਕਰਿ ਸਾਰੁ। ? 
- ਸਿਰੀ ੧, ੬, ੧:੧ (16) 
“ਅਬ ਮਨ ਏਕਸ ਸਿਉ ਮੋਹੁ ਕੀਨਾ। ” (ਪਿਆਰ) 
- ਧਨਾ ੫, ੨, ੧":੧ (670) 
(2) ਭਰਮ, ਭੁਲਾਣਾ 
“ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ। ”” 
- ਸਿਰੀ ੫, ੭੬, ੧੨ (44) 
“ਰਿਧਿ ਸਿਧਿ ਸਭੁ ਮੋਹੁ ਹੈ ਨਾਮੁ ਨ ਵਸੈ ਮਨਿ ਆਇ। ” (ਅਵਿਦਿਆ, 
ਅਗਿਆਨਤਾ) 
- ਵਡ ੪, ਵਾਰ ੧੯ਸ, ੩, ੧:੩ (593) 


(3) ਮੋਹ ਦਾ ਆਕਾਰ ਭਾਵ ਦ੍ਰਿਸ਼ਟਮਾਨ 
“ਸਭੋ ਸੂਤਕ ਜੇਤਾ ਮੋਹੁ ਆਕਾਰ। ” 


- ਗਉ ੩, ਅਸ ੧, ੨:੧ (239) 
(4) ਮੋਹ, ਪੰਜ ਵਿਕਾਰਾਂ ਵਿਚੋ ਇਕ 
“ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਬਿੰਖੈਰਸ ਇਨ ਸੰਗਤਿ ਤੇ ਤੂ ਰਹੁ ਰੇ। ? 
- ਕੇਦਾ ੪, ੨, ੧:੧ (1118) 
(5) ਬੇਹੋਸ਼ੀ (ਮਹਾਨ ਕੋਸ਼) 
“ਬ੍ਰਹਮਾ ਬਿਸਨੁ ਸਿਰੇ ਤੈ ਅਗਨਤ ਤਿਨ ਕਉ ਮੋਹੁ ਭਯਾ ਮਨ ਮਦ ਕਾ। ”” 
- ਸਵ ੪, ਗਯੰ ੧੧:੩ (1403) 


(1) ਭਰਮਾਏ, ਆਕਰਸ਼ਤ ਕੀਤੇ, ਠਗੇ ਹੋਏ 





3600 


“ਸੁਰਿ ਨਰ ਗਣ ਗੰਧ੍ਬ ਜਿਨਿ ਮੋਹੇ ਤ੍ਰਿਭਿਵਣ ਮੇਖੁਲੀ ਲਾਈ । ”? 
- ਸਿਰੀ ਕਬ, ੩, ੧੨ (92) 
“ਤੈ ਗੁਣ ਦੀਸਹਿ ਮੋਹੇ ਮਾਇਆ। ” (ਠਗੇ ਹੋਏ) 
- ਮਾਝ ੩, ੩੩, ੧੨ (129) 
“ਤਾ ਕੀ ਧੁਨਿ ਮੋਹੇ ਗੋਪਾਲਾ। ” (ਆਕਰਸ਼ਤ ਕਰਦੀ/ਮੋਹੰਦੀ ਹੈ) 
- ਗਉਂ ੫, ੧੦੪, ੨੨ (186) 
(2) ਮੋਹ ਨਾਲ 
“ਮੋਹੇ ਲਾਗਾ ਜਮ ਪੁਰਿ ਜਾਹਿ। ” 
- ਆਸਾ ੧, ੨੩, ੪੧੨ (356) 
(3) ਮੋਹ ਪਾ ਲੈਣ ਵਾਲੇ 
“ਸਰਪਰ ਵੀਛੁੜਣਾ ਮੋਹੇ ਪਛੁਤਾਣੇ ਰਾਮ । ? 
- ਬਿਹਾ ੫, ਛੰਤ ੯, ੩:੨ (548) 


(1) ਮੋਹੰਦਾ ਹੈ 
“ਅੰਮ੍ਰਿਤ ਨਾਮਿ ਅੰਤਰੁ ਮਨੁ ਮੋਹੈ। ”” 
- ਮਾਝ ੩, ਅਸ ੧੭, ੫:੨ (119) 
(2) ਮੋਹ ਕਰਕੇ 
“ਮਨਮੁਖ ਕਉ ਆਵਤ ਜਾਵਤ ਦੁਖੁ ਮੋਹੈ । ” 
- ਗਉ ੧, ਅਸ ੧੫, ੧":੨ (227) 
(3) ਮਸਤ ਹੋਵੇ, ਮੋਹਿਆ ਜਾਵੇ 
“ਰੁਪਵੰਤੁ ਹੋਇ ਨਾਹੀ ਮੌਹੈ । ” 
ਲੁ - ਗਉ ੫. ਸੁਖ ੧੫, ੨:੧ (282) 


2੩ 


ਮੈ 
“ਮੇਰੇ ਮੀਤ ਗੁਰਦੇਵ ਮੋਕਉ ਰਾਮ ਨਾਮੁ ਪਰਗਾਸਿ। ” 
- ਗੂਜ ੪, ਸੋਦ ੪, ੧":੧ (10) 


ਖੁਲ੍ਹਾ 
“ਮੁਕਤਿ ਦੁਆਰਾ ਮੋਕਲਾ ਸਹਾਜੇ ਆਵਉ ਜਾਉ। ” 


- ਗੂਜ ੩, ਵਾਰ ੪ਸ, ਕਬ, ੧:੪ (509) 


ਖੁਲ੍ਹ 
“ਭੀੜਹੁ ਮੋਕਲਾਈ ਕੀਤੀਅਨੁ ਸਭ ਰਖੇ ਕੁਟੰਬੈ ਨਾਲਿ। ”” 
- ਰਾਮੁ ੫, ਵਾਰ ੩ਸ, ੫, ੧:੧ (957) 

ਮੁਕਤੀ, ਛੁਟਕਾਰਾ, ਰਿਹਾਈ 
“ਕੇਤੇ ਬੰਧਨ ਜੀਅ ਕੇ ਗੁਰਮੁਖਿ ਮੋਖ ਦੁਆਰ। ”” 

- ਸਿਰੀ ੧, ਅਸ ੧੪, ੫:੨ (62) 
“ਸਰਬ ਬੈਕੁੰਠ ਮੁਕਤਿ ਮੋਖ ਪਾਏ। ”” 

- ਗਉ ੫. ਸੁਖ ੨੦, ੮:੧ (290) 
ਮੁਕਤੀ, ਮੋਖ 
“ਤਉ ਨਾਨਕ ਮੋਖੰਤਰੁ ਪਾਏ । ” 





3601 


-ਆਸਾ ੧, ਵਾਰ ੧੩ਸ, ੧, ੨:੧੪ (470) 


ਮੋਖ ਦੁਆਰ -- ਮੁਕਤੀ ਦਾ ਦੁਆਰ, ਮੁਕਤੀ ਦਾ ਦਰਵਾਜ਼ਾ 
“ਜੀਵਤ ਪਾਵਹੁ ਮੋਖ ਦੁਆਰ । ”? 
-ਗਉ ਕਬ, ਥਿਤੀ ੧:੩ (343) 
ਹੋਰ ਰੂਪ: 
ਮੋਖ ਦੁਆਰਾ - 
“ਫਿਰਿ ਓਇ ਕਿਥਹੁ ਪਾਇਨਿ ਮੋਖ ਦੁਆਰਾ। ”” 
-ਮਾਝ ੩, ਅਸ ੧੧, ੪:੨ (115) 
ਮੁਖਦੁਆਰੂ - 
“ਨਾਨਕ ਗੁਰਮੁਖਿ ਬੁਝੀਐ ਪਾਈਐ ਮੋਖਦੁਆਰੁ । ? 
- ਸਿਰੀ ੩, ੩੬, ੫:੪ (27) 


“ਨਾਨਕ ਬਿਨੁ ਸਤਿਗੁਰ ਸੇਵੇ ਮੋਖੁ ਨ ਪਾਏ।” 
-ਸਿਰੀ ੪, ਵਾਰ ੧੪ਸ, ੩, ੩:੯ (88) 


ਮੋਚਨ ਵਾਲਾ, ਦੂਰ ਕਰਨ ਵਾਲਾ 
“ਨਾਨਕ ਕਉ ਪੁਭ ਰਾਖਿ ਲੇਹਿ ਮੇਰੇ ਸਾਹਿਬ ਬੰਦੀ ਮੋਚ। ”” 
-ਮਾਝ ੫, ਬਾਰਾ ੯:੮ (135) 
“ਨਾਨਕ ਟੇਕ ਗੋਪਾਲ ਕੀ ਗੋਵਿੰਦ ਸੰਕਟ ਮੋਚ। ”” 
-ਰਾਮ ੫, ਛੰਤ ੪, ੨ਸ:੨ (926) 


“ਦਰਬਨ ਨਿਮਖ ਤਾਪ ਤਰ ਈ ਮੋਚਨ ਪਰਸਤ ਮੁਕਤਿ ਕਰਤ ਗ੍ਰਿਹ ਕੂਪ। ” 
-ਸਾਰ ਨਾਮ, ੩, ੧":੨ (1252) 


“ਪੂਰਬ ਪ੍ਰੀਤਿ ਪਿਰਾਣਿ ਲੈ ਮੋਟਉ ਠਾਕੁਰੁ ਮਾਣਿ। ” 
-ਮਾਰੂ ੩, ਵਾਰ ੧੩ਸ, ੧, ੩:੧ (1090) 


ਵਡਾ, ਸਕੂਲ 
“ਤ੍ਰਿਭਵਣ ਠਾਕੁਰੁ ਪ੍ਰੀਤਮੁ ਮੋਟਾ। ” 
-ਰਾਮ ੧, ਓਅੰ ੨੮:੮ (933) 
“ਮੋਟਾ ਨਾਉ ਧਰਾਈਐ ਗਲਿ ਅਵਗਣ ਭਾਰਾ। ”” 
-ਮਾਰੂ ੧, ਅਸ ੧, ੭:੨ (1009) 


ਹੋਰ ਰੂਪ: 
ਮੋਟੀ - 
“ਕਬੀਰ ਰਾਮੁ ਨ ਧਿਆਇਓ ਮੋਟੀ ਲਾਗੀ ਖੋਰਿ। ? (ਵਡੀ) 
-ਸਲੋ ਕਬ, ੭੦੧ (1368) 


ਮੁੰਗੀ ਦੀ ਨਸਲ ਦਾ ਇਕ ਅੰਨ 





3602 


“ਪੰਡਿਤੁ ਆਖਾ ਏ ਬਹੁਤੀ ਰਾਹੀ ਕੋਰੜ ਮੋਠ ਜਿਨੇਹਾ। ” 
-ਰਾਮ ੫. ਵਾਰ ੭ਸ, ੫, ੨੧ (960) 
ਮੋਤੀਆਂ ਦੀਆਂ ਲੜੀਆਂ, ਮੋਤੀਆਂ ਦੇ ਹਾਰ 
“ਤਿਨ ਗਲਿ ਸਿਲਕਾ ਪਾਈਆ ਤੁਟਨਿ ਮੋਤਸਰੀਆ। ” 
-ਆਸਾ ੧, ਅਸ ੧੧, ੩:੩ (417) 
ਸਿਖ ਅੰਦਰ ਪੈਦਾ ਹੋਇਆ ਇਕ ਰਤਨ 
“ਮੋਤੀ ਤ ਮੰਦਰ ਉਸਰਹਿ ਰਤਨੀ ਤ ਹੋਹਿ ਜੜਾਉ। ” 
-ਸਿਰੀ ੧, ੧, ੧੧ (14) 
“ਉਜਲ ਮੋਤੀ ਸੋਹਣੇ ਰਤਨਾ ਨਾਲਿ ਜੁੜੰਨਿ। ? (ਭਾਵ ਮੋਤੀਆਂ ਵਰਗੇ ਦੰਦ) 
-ਸੂਹੀ ੩, ਵਾਰ ੧੦ਸ, ੧, ੨:੧ (788) 
ਮੋਤੀਆਂ ਦੇ 
“ਇਕਤੁ ਤਾਗੈ ਰਲਿ ਮਿਲੈ ਗਲਿ ਮੋਤੀਅਨ ਕਾ ਹਾਰੁ । ? 
-ਸਿਰੀ ੧, ਅਸ ੯, ੪੨ (58) 
ਮੋਤੀ ਨੂੰ ਵਿੰਨਣ ਵਾਲਾ, ਜੌਹਰੀ 
“ਮਨੁ ਮੋਤੀਸਾਲੂ ਹੈ ਗੁਰ ਸਬਦੀ ਜਿਤੁ ਹੀਰਾ ਪਰਖਿ ਲਈਜੈ । ” 
-ਕਲਿ ੪, ਅਸ ੪, ੩੨ (1325) 


ਸਿਰ ਉਪਰ ਪਾਏ ਜਾਣ ਵਾਲਾ ਮੋਤੀਆਂ ਨਾਲ ਜੜ੍ਹਿਆ ਗਹਿਣਾ 
“ਹਰਿ ਹਰਿ ਹਾਰੁ ਕੰਠਿ ਹੈ ਬਨਿਆ ਮਨੁ ਮੋਤੀਚੂਰੁ ਵਡਗਹਨ ਗਹਨੀਆ। ”” 


-ਬਿਲਾ ੪, ਅਸ ੫, ੬:੧ (836) 
ਭੰਡਾਰੀ 
“ਮੋਦੀ ਕੇ ਘਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ। ”?” 
-ਗੋਂਡ ਨਾਮ, ੭, ੨੧੨ (875) 


(1) ਖਾਮੋਸ਼ੀ ਵਿਚ, ਚੁਪ 
“ਅਸੰਖ ਮੋਨਿ ਲਿਵ ਲਾਇ ਤਾਰ। ” 
-ਜਪੁ ੧, ੧੭:੮ (4) 
“ਬੋਲਿ ਸੁਧਰਮੀੜਿਆ ਮੋਨਿ ਕਤਧਾਰੀ ਰਾਮ। ” 
-ਬਿਹਾ ੫, ਛੰਦ ੯, ੧:੧ (547) 
(2) ਚੁਪ ਦੀ ਸਮਾਧੀ 
“ਮੋਨਿ ਵਿਗੂਤਾ। ” 
-ਆਸਾ ੧, ਵਾਰ ੯ਸ, ੧, ੨:੧੨ (467) 
(3) ਮੋਨ ਵਿਚ ਰਹਿਣ ਵਾਲਾ, ਮੋਨ ਵਰਤ ਰਖਣ ਵਾਲਾ, ਮੋਨੀ ਸਾਧੂ 
-ਆਸਾ ਕਬ, ੫, ੧੨ (476) 
“ਕਿਨਹੀ ਮੋਨਿ ਅਉਧੂਤੁ ਸਦਾਇਆ। ” 
-ਰਾਮ ੫, ਅਸ ੧, ੨:੨ (912) 


ਮੋਨਿਜਨ ---- ਮੁਨੀ, ਰਿਸ਼ੀ 





3603 


“ਸਿਵ ਬਿਰੰਚਿ ਅਰੁ ਸਗਲ ਮੋਨਿਜਨ ਗਹਿ ਨ ਸਕਾਹਿ ਗਤਾ। ” 
-ਗੂਜ ੫, ੧੧, ੧੨ (498) 
-<= ਮੋਨ (ਚੁੱਪ) ਧਾਰਨ ਕਰਨ ਵਾਲੇ, ਮੋਨ ਵਿਚ ਰਹਿਣ ਵਾਲੇ 
“ਸਿਧ ਸਾਧਿਕ ਮੋਨਿਧਾਰੀ ਰਹੇ ਲਿਵ ਲਾਇ ਤਿਨ ਭੀ ਤਨ ਮਹਿ ਮਨੁ ਨ 
ਦਿਖਾਵਣਿਆ। ” 


-ਮਾਝ ੩, ਅਸ ੨੪, ੭:੩ (124) 
(1) ਮੋਨ ਧਾਰਨ ਵਾਲੇ, ਮੋਨ ਸਮਾਧੀ ਲਾਉਣ ਵਾਲੇ 
“ਪੜਿ ਪੜਿ ਪੰਡਿਤ ਮੋਨੀ ਥਕੇ ਦੂਜੈ ਭਾਇ ਪਤਿ ਖੋਈ। ” 
-ਸਿਰੀ ੩, ਅਸ ੨੫, ੭੧੨ (70) 
(2) ਮੁਨੀ, ਰਿਸ਼ੀ “ਪੰਡਿਤ ਮੋਨੀ ਪੜਿ ਪੜਿ ਥਕੇ ਭੇਖ ਥਕੇ ਤਨੁ ਧੋਇ। ”” 
-ਸਾਰ ੪, ਵਾਰ ੩੩ਸ, ੩, ੨:੩ (1250) 


(ਫਾ (ਮੋਮ) ਮੱਖੀਆਂ ਰਾਹੀਂ ਬਣਿਆ ਇਕ ਲੇਸਦਾਰ ਪਦਾਰਥ ਜੋ ਬਹੁਤ ਨਰਮ ਹੁੰਦਾ 
ਹੈ 


“ਮੁਸਲਮਾਣੁ ਮੋਮ ਦਿਲ ਹੋਵੈ । (ਨਰਮ) 
-ਮਾਰੂ ੫. ਸੋਲਾ, ੧੨, ੧੩:੧ (1084) 


“ਮੋਰ ਮੋਰ ਕਰਿ ਅਧਿਕ ਲਾਡੁ ਧਰਿ ਪੇਖਤ ਹੀ ਜਮਰਾਉ ਹਸੈ । ” 
-ਸਿਰੀ ਕਬ, ੧, ੧੨ (91) 
(2) ਇਕ ਪੰਛੀ 
“ਬਰਸੈ ਨਿਸਿਕਾਲੀ ਕਿਉ ਸੁਖੁ ਬਾਲੀ ਦਾਦਰ ਮੋਰ ਲਵੰਤੇ । ”” 
-ਤੁਖਾ ੧, ਬਾਰਾ ੧੦:੩ (1108) 
(3) ਮੈਨੂੰ 
“ਸਤਿਸੰਗਿ ਹਰਿ ਚਰਨ ਬੋਹਿਥ ਉਧਰਤੇ ਲੈ ਮੋਰ। ? 
-ਕੇਦਾ ੫, ੧੦, ੧੨ (1121) 


“ਜਉ ਤਨੁ ਚੀਰਹਿ ਅੰਗੁ ਨ ਮੋਰਉ। ”” 
-ਆਸਾ ਕਬ, ੩੫, ੨੧ (484) 
“ਮੋਰਚਾ ਨ ਲਾਗੈ ਜਾ ਹਉਮੈ ਸੋਖੈ। ”” 
-ਮਾਝ ੩, ਅਸ ੧੦, ੪:੨ (115) 
-<== ਮੋਰਾਂ ਦੇ ਪੰਖਾਂ ਦਾ 
“ਪੀਤ ਬਸਨ ਕੁੰਦ ਦਸਨ ਪ੍ਰਿਆ ਸਹਿਤ ਕੰਠ ਮਾਲ ਮੁਕਟੁ ਸੀਸਿ ਮੋਰਪੰਖ ਚਾਹਿ 


-ਸਵ ੪, ਗਯੰ ੮:੧ (1402) 





3604 


-ਸਾਰ ੫, ੧੪, ੧੩੧ (1206) 


“ਮੈ ਨਾਹੀ ਕਛੁ ਆਹਿ ਨ ਮੋਰਾ। ” 
-ਗਉ ਕਬ, ੬੦, ੧":੧ (336) 
(2) ਮੋਰ, ਇਕ ਪੰਛੀ 
“ਜਉ ਤੁਮ ਗਿਰਵਰ ਤਉ ਹਮ ਮੋਰਾ। ? 
-ਸੋਰ ਰਵਿ, ੫, ੧੧ (658) 
“ਸੁਣਿ ਘਨਘੋਰ ਸੀਤਲੁ ਮਨੁ ਮੋਰਾ ਲਾਲ ਰਤੀ ਗੁਣ ਗਾਵੈ। ” (ਮੋਰ ਰੂਪੀ ਮਨ) 
-ਮਲਾ ੧, ੨, ੧੩੨ (1254) 


“ਜੈਸੀ ਆਗਿਆ ਕੀਨੀ ਠਾਕੁਰਿ ਤਿਸ ਤੇ ਮੁਖੁ ਨਹੀ ਮੋਰਿਓ। ” 
-ਮਾਰੂ ੫ ੫ ੨੧ (1000) 


“ਅੰਧ ਕੂਪ ਮਹਿ ਹਾਥ ਦੇ ਰਾਖਹੁ ਕਛੂ ਸਿਆਨਪ ਉਕਤਿ ਨ ਮੋਰੀ। ” 

-ਗਉ ੫, ੧੩੪, ੧":੨ (208) 
(2) ਮੋਰਾਂ ਨੇ 
“ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ। ”? 

-ਵਡ ੧, ੩, ੧:੧ (557) 

(3) ਮੋਰੀ, ਸੁਰਾਖ 
“ਗੁਰ ਦਿਖਲਾਈ ਮੋਰੀ। ” (ਭਾਵ ਕਮਜੋਰੀ) 

-ਸੋਰ ਕਬ, ੧੦, ੧:੧ (656) 


“ਮਨੁ ਮੋਰੁ ਕੁਹੁਕਿਅੜਾ ਸਬਦੁ ਮੁਖਿ ਪਾਇਆ। ” 
-ਗਉ ੪, ੬੫, ੪:੨ (173) 


“ਦਇਆ ਮਇਆ ਕਰਿ ਪ੍ਰਾਨਪਤਿ ਮੋਰੇ ਮੋਹਿ ਅਨਾਥ ਸਰਣਿ ਪ੍ਰਭ ਤੋਰੀ। ” 
-ਗਉ ੪, ੧੩੪”, ੧":੧ (208) 


ਹੋਰ ਰੂਪ: 
ਮੋਰੈ - 
“ਸਾਜ ਅਨੰਦੁ ਭਇਆ ਮਨ ਮੋਰੈ ਗੁਰ ਆਗੈ ਆਪੁ ਵੇਚਾਇਆ। ” (ਮੇਰੇ) 
-ਗਉ ੪, ੬੩, ੩:੨ (172) 


(1) ਮੇਰੇ, ਵੇਖੋ “ਮੇਰੇ” 
(2) ਮੋੜੇ 
“ਸਾਸਿ ਸਾਸਿ ਧਿਆਵਹੁ ਮੁਖੁ ਨਹੀ ਮੌਰੈ। ” 
-ਕਾਨ ੫, ੩੪, ੧:੪ (1304) 





3605 


“ਮਾਈ ਮੋਰੋ ਪ੍ਰੀਤਮੁ ਰਾਮੁ ਬਤਾਵਹੁ ਰੀ ਮਾਈ। ”” 
-ਆਸਾ ੪, ੬੭, ੧:੧ (369) 


ਖਲ 9 
“ਚੰਦਨੁ ਮੋਲਿ ਅਣਾਇਆ ਕੁੰਗੂ ਮਾਂਗ ਸੰਧੂਰੁ । ” 


-ਸਿਰੀ ੧, ੧੩, ੪:੧ (19) 
“ਤਜਿ ਅਭਿਮਾਨੁ ਲੇਹੁ ਮਨ ਮੋਲਿ। ” (ਮਨ ਦੇ ਮੁਲ, ਮਨ ਦੇ ਬਦਲੇ) 
-ਗਉ ੫. ਸੁਖ ੧੫, ੫:੩ (283) 
ਹੋਰ ਰੂਪ: 
ਮੋਲੀ - 
“ਹਰਿ ਹਰਿ ਪ੍ਰਗਟੁ ਕੀਓ ਗੁਰਿ ਪੂਰੈ ਸਿਰੁ ਵੇਚਿਓ ਗੁਰ ਪਹਿ ਮੋਲੀ। ” (ਮੁਲ) 
-ਗਉ ੪, ੫੩, ੩:੨ (169) 
ਮੋਲੀਆ - 
“ਕਰਿ ਕਿਰਪਾ ਨਾਨਕ ਮੇਲਿ ਗੁਰ ਪਹਿ ਸਿਰੁ ਵੇਚਿਆ ਮੋਲੀਆ। ? (ਮੁਲ ਤੇ) 
-ਗਉ ੪, ਵਾਰ ੧੯ਸ, ੪, ੧੬ (311) 
“ਆਪੇ ਰਤਨੁ ਪਰਖਿ ਤੂੰ ਆਪੇ ਮੋਲੁ ਅਪਾਰੁ। ” (ਮੁਲ) 
-ਸਿਰੀ ੧, ਅਸ ੩, ੧੨ (54) 
ਮੋਲੇ - 
“ਬੰਧਨ ਤੋੜਿ ਲੀਏ ਪ੍ਰਭਿ ਮੋਲੇ। ” (ਮੁਲ) 
-ਮਾਰੂ ੫, ਸੋਲਾ ੧, ੧੨:੧ (1072) 


ਦਯ 


ਮੋੜਨ, ਪਰਤਾਨ 
“ਰਤੇ ਸੇਈ ਜਿ ਮੁਖੁ ਨ ਮੋੜੰਨਿ ਜਿਨੀ ਸਿਵਾਤਾ ਸਾਈ। ”? 
-ਸਲੋ ੫, ੧:੧ (1324) 


“ਤੈਗੁਣ ਇਨ ਕੈ ਵਸਿ ਕਿਨੈ ਨ ਮੋੜੀਐ। ” 

-ਗੂਜ ੫, ਵਾਰ ੧੫੫ (522) 
(2) ਪਰਾਂ ਕਰੀਏ, ਪਰਤਾਈਏ 
“ਹਰਿ ਸੁਖਦਾਤਾ ਸਭਨਾ ਗਲਾ ਕਾ ਤਿਸਨੋ ਧਿਆਇਦਿਆ ਕਿਵ ਨਿਮਖ ਘੜੀ ਮੁਹੁ 
ਮੋੜੀਐ। ”” 

-ਬਿਹਾ ੪, ਵਾਰ ੪:੨ (550) 


“ਰਾਜ ਮਿਲਖ ਖੁਸੀਆ ਘਣੀ ਧਿਆਇ ਮੁਖੁ ਨ ਮੋੜੇ। ” 
-ਗਉ ੫. ਵਾਰ ੨੧:੩ (323) 


“ਫਰੀਦਾ ਜੰਗਲੁ ਜੰਗਲੂ ਕਿਆ ਭਵਹਿ ਵਣਿ ਕੰਡਾ ਮੋੜੇਹਿ। 
- ਸਲੋ ਫਰ, ੧੯:੧ (1378) 





3606 


-ਰਾਮ ੫. ਵਾਰ ਪਸ, ੫. ੧:੪ (958) 


“ਨਾਨਕ ਮ੍ਰਿਗ ਅਗਿਆਨਿ ਬਿਨਸੇ ਨਹ ਮਿਟੈ ਆਵਣੁ ਜਾਇਣੁ। ” (ਜੀਵ ਰੂਪੀ 
ਹਿਰਨ) 
-ਆਸਾ ੫. ਛੰਤ ੧੧, ੨੬ (460) 
“ਸਨਮੁਖ ਸਹਿ ਬਾਨ ਸਨਮੁਖ ਸਹਿ ਬਾਨ ਹੇ ਮ੍ਰਿਗ ਅਰਪੇ ਮਨ ਤਨ ਪ੍ਰਾਨ ਹੇ ਓਹੁ 
ਬੇਧਿਓ ਸਹਜ ਸਰੋਤ। ” 
-ਆਸਾ ੫, ਛੰਤ ੧੪, ੨੨ (462) 
ਮ੍ਰਿਗਛਾਲਾ --- ਮ੍ਰਿਗ ਦੀ ਖਲ 
“ਮ੍ਰਿਗਛਾਲਾ ਪਰ ਬੈਠੇ ਕਬੀਰ । ? 
-ਭੈਰ ਕਬ, ੧੮, ੨:੨ (1162) 
ਮ੍ਰਿਗਤਿਸਨਾ -- ਝੂਠੀ ਆਸ 
““ਮ੍ਰਿਗਤਿਸਨਾ ਪੇਖਿ ਭੁਲਣੇ ਵੁਠੇ ਨਗਰ ਗੰਧ੍ਹਬ । ” 
-ਸਲੋ ੫, ੧੪੧ (1425) 
ਹੋਰ ਰੂਪ: 
ਮਿਿਗਿਤਿਸਨਾ 


““ਮ੍ਰਿਗਤਿਸਨਾ ਜਿਉ ਜੂਠੋ ਇਹੁ ਜਗ ਦੇਖਿ ਤਾਸਿ ਉਠਿ ਧਾਵੈ। ” (ਝੂਠੀ ਆਸ) 
-ਗਉ ੯, ੩, ੧":੨ (219) 
“ਮ੍ਰਿਗਤਿਸਨਾ ਅਰੁ ਸੁਪਨ ਮਨੋਰਥ ਤਾ ਕੀ ਕਛੁ ਨ ਵਡਾਈ। ”? 
-ਸੋਰ ੫, ੨੨, ੨੧ (615) 


“ਮ੍ਰਿਗੀ ਪੇਖੰਤ ਬਧਿਕ ਪ੍ਰਹਾਰੇਣ ਲਖ ਆਵਧਹ । ”” 
-ਸਸ ੫, ੬:੧ (1354) 
ਮ੍ਰਿਤਮੰਝਲ --- ਮੌਤ ਦਾ ਖੇਤਰ ਭਾਵ ਮਿਰਤ ਲੋਕ, ਮਾਤ ਲੋਕ, ਸੰਸਾਰ 
“ਗਰਭ ਛੋਡਿ ਮ੍੍‌ਿਤਮੰਡਲ ਆਇਆ ਤਉ ਨਰਹਿਰ ਮਨਹੁ ਬਿਸਾਰਿਆ। ”? 
-ਸਿਰੀ ਬੇਣੀ, ੧, ੧:੪ (93) 
ਹੋਰ ਰੂਪ: 
ਮ੍ਰਿਤਮੰਡਲਿ - 
“ਅਵਗਤਿ ਬਾਣਿ ਛੋਡਿ ਮ੍ਰਿਤਮੰਡਲਿ ਹਉ ਪਾਛੈ ਪਛੁਤਾਣਾ। ” (ਮਾਤ ਲੋਕ ਵਿਚ) 
-ਸਿਰੀ ਬੇਣੀ, ੧, ੪:੪ (93) 


“ਮ੍ਿਤਿ ਜਨਮ ਭੁਮੰਤਿ ਨਰਕਹ ਅਨਿਕ ਉਪਾਵੰ ਨ ਸਿਧ੍ਤੇ । ”” 
-ਸਸ ੫, ੪੨੨੩ (1357) 





3607 


“ਬਾਜੇ ਬਜਹਿ ਮ੍ਰਿਦੰਗ ਅਨਾਹਦ ਕੋਕਿਲ ਰੀ ਰਾਮ ਨਾਮੁ ਬੋਲੈ ਮਧੁਰ ਬੈਨ ਅਤਿ 
ਸੁਹੀਆ। ? 
-ਮਲਾ ੫, ੨੩, ੧:੨ (1272) 


“ਅਸਮਾਨ ਮ੍ਰਾਨੇ ਲਹੰਗ ਦਰੀਆ ਗੁਸਲ ਕਰਦਨ ਬੂਦ । ” 
-ਤਿਲੰ ਕਬ, ੧, ੩:੧ (727) 


ਯ 


“ਯਹ ਮਨੁ ਨੈਕ ਨ ਕਹਿਓ ਕਰੈ । ” 
- ਦੇਵ ੯, ੧, ੧: ੧ (536) 


“ਤਤੁ ਬਿਚਾਰੁ ਯਹੈ ਮਥੁਰਾ ਜਗ ਤਾਰਨ 
ਕਉ ਅਵਤਾਰੁ ਬਨਾਯਉ। ”” 

- ਸਵ ੫. ਮਥੁ ੬ : ੩ (1409) 
(ਫਾ. ਯਕ) ਇਕ 
“ਯਕ ਅਰਜ ਗੁਫਤਮ ਪੇਸਿ ਤੋ 
ਦਰ ਗੋਸ ਕੁਨ ਕਰਤਾਰ । ”” 

- ਤਿਲ ੧, ੧, ੧: ੧ (721) 
(ਅ. ਯਕੀਨ) ਵਿਸ਼ਵਾਸ਼, ਭਰੋਸਾ, ਨਿਸਚਾ, ਸਿਦਕ 
“ਨਾਨਕ ਤਿਨਾ ਖਾਕੁ ਜਿਨਾ ਯਕੀਨਾ ਹਿਕ ਸਿਉ। ” 

- ਮਾਰੂ ੫, ਵਾਰ ੧੫ ਸ, ੫, ੧ : ੨ (1099) 

ਹੋਰ ਰੂਪ: 


ਯਕੀਨੁ - 
“ਸਚੁ ਨਿਵਾਜ ਯਕੀਨੁ ਮੁਸਲਾ। ” 


-ਮਾਰੂ ੫, ਸੋਲਾ ੧੨, ੨ : ੧ (1083) 
ਗੁਰਮੁਖੀ ਲਿਪੀ ਦਾ 31ਵਾਂ ਅੱਖਰ, “ਯ? 
“ਯਯਾ ਜਾਰਉ ਦੁਰਮਤਿ ਦੋਊ। ” 
(“ਯ?” ਅੱਖਰ ਦੁਆਰਾ ਉਪਦੇਸ਼ ਹੈ) 
- ਗਉ ੫. ਬਾਅ ੧੪ : ੧ (253) 


ਯਯੈ - 
“ਯਯੈ ਜਨਮੁ ਨ ਹੋਵੀ ਕਦਹੀ ਜੇਕਰਿ ਸਚੁ 





3608 


: ੨ (219) 


: ੩ (259) 


: ੭ (259) 


- ਗਉਂ ੫. ਬਾਅ ੪੩ ਸ : ੧ (259) 


੧ (724) 





3609 


ਰ 


(1) ਰਉ! ਕਰਨਾ, ਚਾਹੁੰਣਾ, ਅਭਿਲਾਸ਼ਾ 
ਕਰਨੀ 


“ਏਨੀ ਫੁਲੀ ਰਉ ਕਰੇ ਅਵਰ ਕਿ __ਚੁਣੀਅਹਿ ਡਾਲ। ” 
- ਸੂਹੀ ੩, ਵਾਰ ੧੮ਸ, ੧, ੧ : ੨ (791) 
(2) ਜਪੋ, ਸਿਮਰੋ, ਉਚਾਰਣ ਕਰੋ 
“(ਮਨ ਮੇਰੇ ਰਾਮ ਰਉ ਨਿਤ ਨੀਤਿ। ”” 
- ਮਾਰੂ ੫, ਅਸ ੩, ੧" : ੧ (1017) 


“ਗੁਣ ਗੋਵਿੰਦ ਰਉ' ਸਚੁ ਵਾਪਾਰੁ । ? 
(ਸਿਮਰਦਾ/ਜਪਦਾ ਹਾਂ) 
- ਗੋਂਡ ੫, ੨੨, ੪ : ੨ (869) 


ਰੱਉ - 
“ਸੰਤਸੰਗੇ ਭਜੁ ਨਿਸੰਗੇ ਰੱਉ ਸਦਾ ਅੰਤਰਜਾਮੀਆ। ” (ਸਿਮਰਾਂ, ਜਪਾਂ) 
- ਮਲਾ ੫, ਛੰਤ ੧, ੨ : ੪ (1278) 
“ਸਿਖ੍ਹਾ ਸੰਤ ਨਾਮੁ ਭਜੁ ਨਾਨਕ ਰਾਮ ਰੰਗਿ ਆਤਮ ਸਿਉ ਰੱਉ। ”? 
(ਸਿਮਰੋ) 
- ਸਮੁ ੫, ੨ : ੬ (1387) 


-ਮਾਰੂ ੫, ਵਾਰ ੨ : ੩ (1094) 
(ਕੇਵਲ ਮਹਾਨ ਕੋਸ਼ ਤੇ ਗੁਰੂ ਗ੍ਰੰਥ ਕੋਸ਼ ਇਸ ਦੇ 
ਸੰਸਕ੍ਰਿਤ ਦੇ “ ” ਤੋਂ ਵਿਉਤਪਤਿ ਮੰਨਦੇ ਹਨ) 
ਰਈਅਤਿ --- (ਅ - ਰਈਅਤ) ਪਰਜਾ 
“ਨਉ ਡਾਡੀ ਦਸ ਮੁੰਸਫ ਧਾਵਹਿ ਰਈਅਤਿ ਬਸਨ ਨ ਦੇਹੀ। ? 
- ਸੂਹੀ ਕਬ, ੫, ੨ : ੧ (793) 


(1) ਰਸਨਾ ਨਾਲ ਗ੍ਰਹਿਣ ਕਰਨ ਯੋਗ ਸੁਆਦ 
“ਰਸ ਕਸ ਆਪੁ ਸਲਾਹਣਾ ਏ ਕਰਮ ਮੇਰੇ ਕਰਤਾਰ। (ਭਾਵ ਐਸ਼ ਭੋਗ) 

- ਸਿਰੀ ੧, ੪, ੧: ੩ (15) 
(2) ਜੂਸ, ਰਸ 
“ਸਬਦਿ ਰਤੇ ਮੀਠੇ ਰਸ ਈਖ। ”” 

- ਗਉਂ ੧, ੫, ੩ : ੪ (152) 
“ਹਰਿ ਕਾ ਨਾਮੁ ਅੰਮ੍ਰਿਤ ਰਸੁ ਚਾਖਿਆ 





3610 


ਮਿਲਿ ਸਤਿਗੁਰ ਮੀਠ ਰਸ ਗਾਨੇ। ”” 
(ਗੰਨੇ ਦੇ ਰਸ ਵਾਂਗ) 
- ਗਉ ੧, ੫੬, ੨ : ੩ (170) 
(3) (ਫੂਲਾਂ ਦਾ) ਰਸ, ਸ਼ਹਿਦ 
“ਅਲੀਅਲ ਗੁੰਜਾਤ ਅਲੀਅਲ ਗੁੰਜਾਤ ਹੇ 
ਮਕਰੰਦ ਰਸ ਬਾਸਨ ਮਾਤ ਹੇ ਪ੍ਰੀਤਿ ਕਮਲ ਬੰਧਾਵਤ ਆਪ। ” 
- ਆਸਾਂ ੫. ਛੰਤ ੧੪, ੩ : ੧ (462) 
(4) ਭਾਵ ਸਵਾਦਿਸ਼ਟ ਪਦਾਰਥ 
“ਜਿਤੁ ਮੁਖਿ ਨਾਮੁ ਨ ਊਚਰਹਿ ਬਿਨੁ ਨਾਵੈ ਰਸ ਖਾਹਿ। ” 
- ਆਸਾ ੧, ਵਾਰ ੧੯ ਸ, ੧, ੧ : ੮ (473) 
(5) (ਮੌਜ ਮੇਲੇ / ਅਨੰਦ ਖੁਸ਼ੀਆਂ ਦਾ) ਸੁਆਦ 
“ਠ। ਡੁੰ ਭਏ ਈਖਾਭਹ ਏ#`: ਭਜ ਏਹੋਡਸ ਗਤਘ ਰਕਝਹ.”” 
- ਟੋਡੀ ੯, ੧, ੧" : ੨ (718) 
(6) ਪਿਆਰ 
“ਦਸ ਅਠ ਪੁਰਾਣ ਤੀਰਥ ਰਸ ਕੀਆ। ” 
- ਗੋਂਡ ਕਬ, ੮, ੪ : ੨ (872) 
(7) ਰਸਦਾਇਕ, ਰਸਮਈ 
“ਹਰਿ ਚਰਨ ਸਰਨ ਤਰਨ ਸਾਗਰ ਧੁਨਿ ਅਨਹਤਾ ਰਸ ਬੈਨ। ” 
- ਮਲਾ ੫, ੨੯, ੧ : ੧ (1272) 
(8) ਕਾਵਿ ਅਨੁਸਾਰ ਮਨ ਵਿਚ ਉਤਪੰਨ ਹੋਣ ਵਾਲਾ ਰਸ (ਕੇਵਲ “ਮਹਾਨ ਕੋਸ਼ ) 


“ਰਸ ਰੂਪ ਰੰਗ ਅਨੰਤ ਬੀਠਲ ਸਾਸਿ ਸਾਸਿ ਧਿਆਇਣਾ। ” 
- ਰਾਮ ੫, ਛੰਤ ੨, ੨ : ੪ (925) 


(9) ਭੋਗ 
“ਜੇਤੇ ਰਸ ਸਰੀਰ ਕੇ ਤੇਤੇ ਲਾਗਹਿ ਦੁਖ। ” 
- ਮਲਾ ੧, ਵਾਰ ੨੧ਸ, ੧, ੨ :੪ (1287) 


“ਗ੍ਰਿਹਿ ਰਚਨਾ ਅਪਾਰੰ ਮਨਿ ਬਿਲਾਸ ਸੁਆਦੰ ਰਸਹ। ”” 
- ਜੈਤ ੫, ਵਾਰ ੬ਸ, ੫, ੧ 2: ੧ (707) 


- ਆਸਾ ੫. ੧੫੮, ੨ : ੪ (409) 
“ਹਰਿ ਰਸਹਿ ਅਘਾਏ ਸਹਜਿ ਸਮਾਏ ਘਟਿ ਘਟਿ ਰਮਈਆ ਜਾਤੇ । ” 
(ਰਸਾਂ ਨਾਲ) 
- ਵਡ ੫. ਛੰਤ ੨, ੨ : ੪ (577) 
“ਗੁਰਿ ਕਹਿਆ ਏਹ ਰਸਹਿ ਬਿਖਾਗਨਿ। ” (ਰਸ) 
- ਪੁਭਾ ੫, ਅਸ ੧, ੫ : ੨ (1347) 





3611 


ਬਿਸਰੇ ਸਭਿ ਬਿਖ ਰਸਹੁ। (ਸੁਆਦ) 


- ਬਿਲਾ ੪, ੪, ੩ : ੨ (800) 
“ਕਵਨ ਉਪਮਾ ਦੇਉ ਕਵਨ ਸੇਵਾ ਸਰੇਉ 
ਏਕ ਮੁਖ ਰਸਨਾ ਰਸਹੁ ਜੁਗ ਜੋਰਿ ਕਰ। (ਸੁਆਦ ਮਾਨੋ ਭਾਵ ਜਪੋ) 

- ਸਵ ੪, ਕਲ ੩ : ੨ (1398) 


“ਫਲ ਲਾਗੇ ਹਰਿ ਰਸਕ ਰਸਾਈ। ”” 

- ਆਸਾ ੪, ੫੯, ੧ 2 ੨ (367) 
“ਇਕੁ ਖਿਨੁ ਹਰਿ ਪ੍ਰਭਿ ਕਿਰਪਾ ਧਾਰੀ ਗੁਨ ਗਾਏ ਰਸਕ ਰਸੀਕ। ” 

- ਪ੍ਰਭਾ ੪, ੩, ੧ : ੧ (1336) 
(ਗੁਰੂ ਗ੍ਰੰਥ ਕੋਸ਼ ਰਸਕ ਰਸੀਕ ਦੇ ਅਰਥ ਵਡਾ ਰਸੀਆਂ ਦਾ ਰਸੀਆ ਅਰਥਾਤ 
ਪਰਮੇਸ਼ਰ ਕਰਦਾ ਹੈ) 


---- ਵਭਿੰਨ ਰਸ 
“ਨਾਮ ਬਿਨਾ ਰਸਕਸ ਦੁਖੁ ਖਾਵੈ ਮੁਖੁ ਫੀਕਾ ਥੁਕ ਥੁਕ ਮੁਖਿ ਪਾਈ। ”? 
__- ਗੂਜ ੪, ੪, ੩ : ੨ (493) 
“ਰਸਕਸ ਖਾਏ ਪਿੰਡੁ ਵਧਾਏ । ”(ਕਸੈਲਾ ਆਦਿ ਛੇ ਪ੍ਰਕਾਰ ਦੇ ਸੁਆਦ) 
- ਮਾਰੂ ੩, ਸੋਲਾ ੧੪, ੧0 : ੧ (1058) 


“ਮਨ ਰਸਕਿ ਰਸਕਿ ਹਰਿ ਰਸਿ ਆਘਾਨੇ ਫਿਰਿ ਬਹੁਰਿ ਨ ਭੂਖ ਲਗਾਵੈ । ” 
- ਗਉਂ ੪, ੬੪, ੩ : ੨ (172) 
“ਤੇਰੇ ਜਨ ਰਸਕਿ ਰਸਕਿ ਗੁਣ ਗਾਵਹਿ। ? 
- ਆਸਾ ੫, ੪, ੧ : ੧ (380) 
“ਤੁਮਰੀ ਕ੍ਰਿਪਾ ਤੇ ਸਭ ਫਲ ਪਾਏ ਰਸਕਿ ਰਾਮ ਨਾਮ ਧਿਆਏ । (ਭਾਵ ਪਿਆਰ 
ਨਾਲ) 
-ਸਾਰ ੫, ੧੧੫, ੧ : ੨ (1226) 


ਰਸ ਕੇ, ਸੁਆਦ ਲੈ ਲੈ ਕੇ, ਰਸ ਨਾਲ 
“ਰਾਮ ਨਾਮੁ ਸਭੁ ਹੈ ਰਾਮ ਨਾਮਾ ਰਸੁ ਗੁਰਮਤਿ ਰਸੁ ਰਸਕੇ । ” 
- ਸੂਹੀ 8, ੧, ੩ : ੧ (731) 


ਰਸ ਤੋ ਪਰੀਚਿਤ, ਰਸਾਂ ਨੂੰ ਜਾਣਨ ਵਾਲੀ। 
“ਹੇ ਜਿਹਬੇ ਹੇ ਰਸਗੇ ਮਧੁਰ ਪ੍ਰਿਅ ਤੁਯੰ । ? 
- ਸਸ ੫, ੬੨ : ੧ (1359) 


“ਮਨੁ ਤਨੁ ਰਾਤਾ ਰੰਗ ਸਿਉ ਰਸਨਾ ਰਸਨ ਰਸਾਇ। ”? 
- ਸਿਰੀ ੩, ੪੭, ੪ :੨ (32) 
“ਅੰਮਿ੍‌ਤ ਨਾਮੁ ਰਸਨ ਰਸੁ ਰਸਨਾ ਗੁਰਸਬਦੀ ਰਸੁ ਪੀਜੈ। ” (ਰਸਾਂ ਦੇ) 





3612 


- ਤੁਖਾ ੧, ਛੰਤ ੪, ੨:੪ (1111) 
(2) ਮਹਾਂ ਰਸ 
“ਤਿਸੁ ਮਹਿ ਧਾਰ ਚੁਐ ਅਤਿ ਨਿਰਮਲ ਰਸ ਮਹਿ ਰਸਨ ਚੁਆਇਆ। ”? 
- ਸਿਰੀ ਕਬ, ੩, ੨ : ੨ (92) 
(3) ਰਸਨਾ, ਜੀਭ 
“ਸੰਤ ਰਸਨ ਹਰਿ ਨਾਮੁ ਵਖਾਨਾ। ”” 
- ਮਾਝ ੫, ੩੦, ੨ : ੨ (103) 
“ਨਾਨਕੁ ਕਹਤ ਸੁਨਹੁ ਰੇ ਲੋਗਾ ਸੰਤ ਰਸਨ ਕੋ ਬਸਹੀਅਉ। ” 
- ਜੈਤ ੫, ੨, ੨ : ੨ (700) 
(ਮਹਾਨ ਕੋਸ਼ ਇਥੇ ਅਰਥ “ਬਚਨ” ਕਰਦੇ ਹਨ) 


“ਅੰਦਰੁ ਰਚੈ ਹਰਿ ਸਚ ਸਿਉ ਰਸਨਾ ਹਰਿ ਗੁਣ ਗਾਇ। ”? 
- ਸਿਰੀ ੩, ੪੦, ੧ : ੩ (29) 
“ਗੁਰਮਤੀ ਹਰਿ ਸਦਾ ਪਾਇਆ ਰਸਨਾ ਹਰਿ ਰਸੁ ਸਮਾਇ। (ਜ਼ਬਾਨ ਵਿਚ) 
- ਸਿਰੀ ੧, ਅਸ ੨੧, ੩ : ੩ (66) 
“ਤਿਸੁ ਬਲਿਹਾਰੀ ਜਿਨਿ ਰਸਨਾ ਭਣਿਆ। ” (ਜੀਭ ਦੁਆਰਾ) 
- ਮਾਝ ੫, ੨੭, ੧ : ੨ (102) 
“ਰਸਨਾ ਹਰਿ ਰਸੁ ਚਾਖੁ ਮੁਯੇ ਜੀਉ ਅਨ ਰਸ ਸਾਦ ਗਵਾਏ । (ਹੇ ਰਸਨਾ) 
- ਗਉਂ ੩, ਛੰਤ ੫, ੨ : ੨ (246) 
ਹੋਰ ਰੂਪ: 


ਰਸਨਾਂ 
“ਕੀਰਤਿ ਪੁਭ ਕੀ ਗਾਉ ਮੇਰੀ ਰਸਨਾਂ। ” 


- ਕਾਨ ੫, ੩, ੧ : ੧ (1298) 
(2) ਰਸ ਲੈਣ ਵਾਲੀ 
“ਤੂੰ ਆਪੇ ਰਸਨਾ ਆਪੇ ਬਸਨਾ ਅਵਰੁ ਨ ਦੂਜਾ ਕਹਉ ਮਾਈ। ”” 

- ਆਸਾ ੧, ੫, ੧ : ੨ (350) 


ਰਸਨਾਗਰ --- ਰਸਨਾ ਦੁਆਰਾ ਭਾਵ ਮੂੰਹ ਜ਼ੁਬਾਨੀ 
“ਖਟੁ ਸਾਸਤ ਉਚਰਤ ਰਸਨਾਗਰ ਤੀਰਥ ਗਵਨ ਨ ਥੋਰੀ। ” 
- ਸਾਰ ੫, ੬੦, ੧: ੧ (1216) 


ਰਸਨਾਰੀ ---- ਰਸਨਾ ਦੁਆਰਾ 
“ਦਿਨੁ ਭੀ ਗਾਵਉ ਰੈਨੀ ਗਾਵਉ ਗਾਵਉ ਸਾਸਿ ਸਾਸਿ ਰਸਨਾਰੀ। ? 
- ਆਸਾ ੫, ੧੨੨, ੩ : ੧ (401) 


“ਰਸਨਿ ਰਸਨਿ ਰਸਿ ਗਾਵਹਿ ਹਰਿ ਗੁਣ ਰਸਨਾ ਹਰਿ ਰਸੁ ਧਾਰੀ।” 

- ਗੂਜ ੪, ਅਸ ੧, ੮ : ੧ (507) 
(2) ਰਸਨਾ ਦੁਆਰਾ, ਜੀਭ ਰਾਹੀ' 
“ਕਰਨਿ ਹਰਿ ਜਸੁ ਨੇਤ ਦਰਸਨੁ ਰਸਨਿ ਹਰਿ ਗੁਨ ਗਾਉ। ” 





3613 


- ਮਾਲੀ ੫, ੮, ੨ : ੧ (988) 
“ਨਾਨਕ ਰਸਨਿ ਰਸਾਏ ਰਾਤੇ ਰਵਿ ਰਹਿਆ ਪ੍ਰਭੁ ਸੋਈ। ” 
- ਪੁਭਾ ੧, ੧੫, ੪ : ੨ (1332) 


---- ਰਸ ਨੂੰ ਅਨੁਭਵ ਕਰਨ ਵਾਲੀ, ਰਸਨਾ, ਜੀਭ 
“ਨੈਨੂ ਨਕਟੂ ਸੂਵਨੂ ਰਸਪਤਿ ਇੰਦੀ ਕਹਿਆ ਨ ਮਾਨਾ। ” 
- ਮਾਰੂ ਕਬ, ੭, ੧ : ੨ (1104) 


“ਰਾਮ ਨਾਮੁ ਰਸੁ ਰਾਮ ਰਸਾਇਣੁ ਰਸੁ ਪੀਆ ਗੁਰਮਤਿ ਰਸਭਾ। ” 
- ਪੁਭਾ ੪, ੬, ੨ : ੧ (1337) 


<<== ਰਸ ਭੋਗਨ ਵਾਲਾ, ਰਸੀਆ 
“ਕਈ ਕੋਟਿ ਰਾਜੇ ਰਸਭੋਗੀ। ”” 
- ਗਉ ੫. ਸੁਖ ੧੦, ੩ : ੨ (275) 


(1) ਰਸ,“ਰਸ ' ਦਾ ਬਹੁ ਵਚਨ 
“ਆਨ ਰਸਾਂ ਜੇਤੇ ਤੈ ਚਾਂਥੇ। ”” 
- ਗਉਂ ੫, ੮੪, ੧: ੧(180) 
“ਰੰਗ ਰਸਾ ਤੂੰ ਮਨਹਿ ਅਧਾਰੁ । ” 
ਜੇ - ਗਉ ੫, ੮੭, ੩:੨(181) 
(ਮਹਾਨ ਕੋਸ਼ ਅਰਥ “ਸ੍ਰਿਸ਼ਟੀ” ਕਰਦਾ ਹੈ) 
(2) ਰਸਦਾਇਕ ਪਦਾਰਥ 
“ਅਨਕ ਰਸਾ ਖਾਇ ਜੈਸੇ ਢੋਰ। ” 
- ਗਉ ੫, ੧੨੪, ੧ : ੧ (190) 


“ਮਨ ਤਨੁ ਰਾਤਾ ਰੰਗ ਸਿਉ ਰਸਨਾ ਰਸਨ ਰਸਾਇ। ? 
- ਸਿਰੀ ੬, ੪੭, ੪ : ੨ (32) 
“ਨਾਨਕ ਰਸਨਾ ਸਬਦਿ ਰਸਾਇ ਜਿਨਿ ਹਰਿ ਹਰਿ ਮੰਨਿ ਵਸਾਇਆ। ” 
-ਬਿਹਾ ੪, ਵਾਰ ੫ ਸ, ੩, ੧ : ੨ (550) 
(2) ਰਸ ਨਾਲ, ਸੁਆਦ ਲੈ ਕੇ 
“ਜਿਹਵਾ ਜਲਉ ਜਲਾਵਣੀ ਨਾਮੁ ਨ ਜਧੈ ਰਸਾਇ। ”” 
- ਸਿਰੀ ੧, ਅਸ ੧੦, ੫ : ੨ (59) 
“ਗੁਣ ਗਾਇ ਰਾਮ ਰਸਾਇ ਰਸੀਅਹਿ ਗੁਰ ਗਿਆਨ ਅੰਜਨੁ ਸਾਰਹੇ। ” (ਭਾਵ ਪ੍ਰੇਮ 
ਨਾਲ) 
- ਤੁਖਾ ੫, ਛੰਤ ੬, ੩ : ੩ (1113) 
ਰਸਾਇਆ --- ਰਸ ਵਾਲਾ ਬਣਾਇਆ। 


“ਨਾਇ ਮੰਨਿਐ ਸੁਣਿ ਉਧਰੇ ਜਿਨ ਰਸਨ ਰਸਾਇਆ। ”” 
- ਸਾਰ ੪, ਵਾਰ ੧੦ : ੩ (1241) 


ਰਸਾਇਣ --- ਰਸ ਦਾ ਘਰ, ਸੁਖਾਂ ਦਾ ਭੰਡਾਰ, ਭਾਵ ਪ੍ਰਭੂ 





3614 


“ਜੋ ਮਾਗਹਿ ਸੋਈ ਸੋਈ ਪਾਵਹਿ ਸੇਵਿ ਹਰਿ ਕੇ ਚਰਣ ਰਸਾਇਣ। ”” 

- ਟੋਡੀ ੫, ੧੦, ੧ : ੧ (714) 
ਹੋਰ ਰੂਪ: 
ਰਸਾਇਣਾ- 
“ਤ੍ਰਿਪਤਿ ਸੰਤੋਖੁ ਸੇਵਾ ਗੁਰ ਪੂਰੇ ਨਾਮੁ ਕਮਾਇ ਰਸਾਇਣਾ। (ਰਸ ਦਾ ਘਰ) 

- ਮਾਰੂ ੫, ਸੋਲਾ ੭, ੬ : ੩ (1078) 

ਰਸਾਇਣਿ - 
“ਰਾਮ ਰਸਾਇਣਿ ਜੋ ਜਨ ਗੀਧੇ। ”! (ਰਸਾਂ ਦੇ ਘਰ ਵਿਚ) 

- ਗਉ ੫, ੧੬੩, ੧ : ੧ (198) 
“ਤੇਰਾ ਜਨੁ ਰਾਮ ਰਸਾਇਣਿ ਮਾਤਾ। ” 
(ਰਸਾਂ ਦੇ ਘਰ ਵਿਚ, ਉਸ ਮਿਸ਼ਰਣ ਵਿਚ ਜੋ ਬੁਢਾਪਾ ਨੇੜੇ ਨਾ ਆਉਣ ਦੇਵੇ) 

- ਦੇਵ ੫, ੨੧, ੧" : ੧ (532) 
ਰਸਾਇਣੁ - 
“ਨਾਮ ਰਸਾਇਣੁ ਮਨੁ ਤ੍ਰਿਪਤਾਇਣੁ ਗੁਰਮੁਖਿ ਅੰਮ੍ਰਿਤੁ ਪੀਵਾਂ ਜੀਉ। ” (ਅਕਸੀਰ 
ਦਵਾਈ, ਰਸਾਂ ਦਾ ਘਰ) 


“ਰਾਮ ਰਸਾਇਣੁ ਪੀਵਤ ਬੀਰ। ” 


- ਮਾਝ ੫. ੧੬, ੩ : ੩ (99) 


- ਗਉ ੫, ੧੬੧, ੧ : ੨ (198) 
ਰਸਾਇਦਾ --- ਰਸ ਪੈਦਾ ਕਰਦਾ ਹੈ। 


- ਮਾਰੂ ੧, ਸੋਲਾ ੧੪, ੧ : ੩ (1034) 


ਰਸਾਇਨ --- ਰਸਾਂ ਦਾ ਘਰ, ਬਿਮਾਰੀਆਂ ਦੀ ਅਕਸੀਰ ਦਵਾਈ 
“ਅਉਰ ਦੁਨੀ ਸਭ ਭਰਮਿ ਭੂਲਾਨੀ ਮਨੁ ਰਾਮ ਰਸਾਇਨ ਮਾਤਾ। ”” 
- ਸਿਰੀ ਕਬ, ੩, ੪ : ੨ (92) 


੧ (681) 


੨ (326) 


(1) ਰਸ ਮਈ, ਰਸ ਦੇਣ ਵਾਲੀ 
“ਗੁਰਮੁਖਿ ਰਸਨਾ ਹਰਿ ਰਸਨ ਰਸਾਈ। ” (ਰਸੀਲੀ ਬਣਾ) 

- ਗਉ ੩, ੨੬, ੧ : ੨ (159) 
“ਫਲ ਲਾਗੇ ਹਰਿ ਰਸਨ ਰਸਾਈ। ”” (ਰਸ ਦੇਣ ਵਾਲੇ) 

- ਆਸਾ ੪, ੫੯, ੧ 2 ੨ (367) 
(2) ਰਸ ਮਈ ਕਰ ਲਈ, ਰੰਗ ਲਈ 





3615 


“ਤਿੰਨਾ ਭਰਮੁ ਨ ਭੇਦੁ ਹੈ ਹਰਿ ਰਸਨ ਰਸਾਈ। ”? 
- ਆਸਾ ੧, ਅਸ ੨੦, ੭ : ੨ (421) 
(3) ਭਾਵ ਬਣਾਈ, ਭਖਾਈ 
“ਦੁਇ ਪੁਰਿ ਜੋਰਿ ਰਸਾਈ ਭਾਠੀ ਪੀਉ ਮਹਾ ਰਸੁ ਭਾਰੀ। 
- ਰਾਮ ਕਬ, ੨, ੨ : ੧ (969) 


੩ (443) 
(2) ਰਸ ਮਈ ਕੀਤੇ 
“ਰਸਨ ਰਸਾਏ ਨਾਮਿ ਤਿਸਾਏ ਗੁਰ ਕੇ ਸਬਦਿ ਵਿਕਾਣੇ। ” 
- ਧਨਾ ੧, ਛੰਤ ੨, ੪ : ੩ (688) 
“ਨਾਨਕ ਰਸਨਿ ਰਸਾਏ ਰਾਤੇ ਰਵਿ ਰਹਿਆ ਪ੍ਰਭੁ ਸੋਈ। ” 
- ਪੁਭਾ ੧, ੧੫, ੪ : ੨ (1332) 


ਰਸ ਪੈਦਾ ਕਰਨ ਵਾਲਾ, ਰਸੀਆ ਭਾਵ ਪ੍ਰੇਮੀ 
“ਸੰਤ ਜਨਾ ਕੀ ਬਹੁਤੁ ਬਹੁ ਸੋਭਾ ਜਿਨ ਉਰਿ ਧਾਰਿਓ ਹਰਿ ਰਸਿਕ ਰਸਾਕ। ”” 
- ਕਾਨ ੪, ੪, ੨ : ੧ (1295) 


--- ਪਾਤਾਲ / ਨਰਕ ਵਿਚ 
“ਚਿਤਿ ਨ ਆਇਓ ਪਾਰਬ੍ਰਹਮੁ ਤਾ ਖੜਿ ਰਸਾਤਲਿ ਦੀਤਾ। ”” 
- ਸਿਰੀ ੫, ਅਸ ੨੬, ੭ : ੪ (71) 
“ਗਿਰਿਓ ਜਾਇ ਰਸਾਤਲਿ ਪਰਿਓ ਛਿਟੀ ਛਿਟੀ ਸਿਰ ਭਾਰੈ। ” (ਭਾਵ ਬਹੁਤ ਹੇਠਾਂ) 
- ਸਾਰ ੫, ੧੦, ੩ : ੨ (1205) 


“ਬ੍ਰਹਮ ਕਮਲ ਮਧੁ ਤਾਸੁ ਰਸਾਦੰ ਜਾਗਤ ਨਾਹੀ ਸੂਤਾ। ” 
- ਗੂਜ ੧, ਅਸ ੧, ੭ : ੨ (503) 


“ਗਗਨਿ ਰਸਾਲ ਚੁਐ ਮੇਰੀ ਭਾਠੀ। ”? 
- ਗਉ ਕਬ, ੨੭. ੧ : ੧ (328) 
“ਮਸਤਕੁ ਅਪਨਾ ਭੇਟ ਦੇਉ ਗੁਨ ਸੁਨਉ ਰਸਾਲ। ” 
- ਬਿਲਾ ੫, ੪੧, ੧ :੨ (810) 
(2) ਰਸ ਦਾ ਘਰ, ਸੁਖਾਂ ਦਾ ਭੰਡਾਰ 
“ਕ੍ਰਿਪਾਲ ਦਇਆਲ ਰਸਾਲ ਗੁਣ ਨਿਧਿ ਕਰਿ ਦਇਆ ਸੇਵਾ ਲਾਈਐ। ”” 
- ਆਸਾ ੫, ਛੰਤ ੬, ੧ 2 ੫ (456) 


“ਹਿਰਦੈ ਨਾਮੁ ਦੇ ਨਿਰਮਲ ਕੀਏ ਨਾਨਕ ਰੰਗਿ ਰਸਾਲਾ ਜੀਉ। ” 
- ਮਾਝ ੫. ੧੫, ੪ : ੩ (99) 
“ਸਾਧ ਗਾਵਹਿ ਗੁਣ ਸਦਾ ਰਸਾਲਾ। ” (ਰਸ ਵਾਲੇ/ਅਨੰਦੀ ਗੁਣ) 





3616 


- ਸੂਹੀ ੫, ੩੨, ੧: ੨ (743) 


ਹੋਰ ਰੂਪ: 

ਰਸਾਲੀ - 

“ਨਾਨਕ ਦਾਨੁ ਕੀਆ ਦੁਖ ਭੰਜਨਿ ਰਤੇ ਰੰਗਿ ਰਸਾਲੀ ਜੀਉ। ” (ਰਸਾਂ ਵਾਲੇ ਹਰੀ) 
- ਮਾਝ ੫, ੩੯, ੪ : ੩ (106) 


“ਰਸਿ ਰਸਿ ਰਾਮੁ ਰਸਾਲੂ ਸਲਾਹਾ। ”” (ਰਸਾਂ ਦਾ ਘਰ, ਰਸੀਲਾ) 
- ਜੈਤ ੪, ੯, ੧ : ੧ (699) 
ਰਸਾਲੇ - 
“ਸੇਈ ਤੁਧਨੋ ਗਾਵਹਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ। ” (ਰਸ ਵਾਲੇ, 
ਰਸੀਏ) 
- ਜਪੁ ੧, ੨੭ : ੧੫ (6) 


“ਜਿੰਨਾ ਸਤਗੁਰੁ ਰਸਿ ਮਿਲੈ ਸੇ ਪੂਰੇ ਪੁਰਖ ਸੁਜਾਣ। ” 
- ਸਿਰੀ ੧, ੨੨, ੪ : ੧ (੨੨) 
(“ਮਹਾਨ ਕੋਸ਼” ਅਰਥ “ਰਹਸ?, “ਗੁਪਤ ਸਿਧਾਂਤ” ਕਰਦਾ ਹੈ) 
“ਧਨ ਪਿਰ ਨੇਹੁ ਘਣਾ ਰਸਿ ਪੀਤਿ ਦਇਆਲਾ ਰਾਮ। ” 
- ਆਸਾਂ ੧, ਛੰਤ ੧, ੧ : ੨ (435) 
(2) ਰਸ ਨਾਲ, ਪ੍ਰੇਮ ਨਾਲ 
“ਜਿਹਵਾ ਰਤੀ ਸਬਦਿ ਸਚੈ ਅੰਮ੍ਰਿਤੁ ਪੀਵੈ ਰਸਿ ਗੁਣ ਗਾਇ। ”? 
- ਸਿਰੀ ੩, ੫੮, ੨ : ੩ (36) 
“ਪਿਰੁ ਰਲੀਆ ਰਸਿ ਮਾਣਸੀ ਸਾਚਿ ਸਬਦਿ ਸੁਖੁ ਨੇਹਿ। ? 
- ਸਿਰੀ ੧, ਅਸ ੫, ੧ : ੨ (56) 
“ਰਸਿ ਰਸਿਆ ਹਰਿਆ ਸਦਾ ਪਕੈ ਕਰਮਿ ਧਿਆਨਿ। ”? 
- ਮਾਝ ੧, ਵਾਰ ੨੦ਸ, ੧, ੧ : ੨ (147) 
(3) ਰਸ ਵਿਚ, ਅਨੰਦ ਵਿਚ, ਸੁਆਦ ਵਿਚ 
“ਵਿਛੁੜਿਆ ਗੁਰੁ ਮੇਲਸੀ ਹਰਿ ਰਸਿ ਨਾਮ 
ਪਿਆਰਿ। ”” 
- ਸਿਰੀ ੧, ਅਸ ੧੨, ੩ : ੧ (60) 
“ਜਿਉ ਮੈਗਲੁ ਇੰਦਰੀ ਰਸਿ ਪ੍ਰੇਰਿਓ ਤੂ ਲਾਗਿ ਪਰਿਓ ਕੁਟੰਬਾਇਲੇ। ” 
- ਗੋਂਡ ੫, ੨, ੨ : ੧ (862) 
(4) ਸੁਆਦ ਲਾ ਲਾ ਕੇ, ਸੁਆਦ ਨਾਲ 
“ਹਰਿ ਰੰਗੁ ਚੜਿਆ ਅਤਿ ਅਪਾਰਾ ਹਰਿ 
ਰਸਿ ਰਸਿ ਗੁਣ ਗਾਵਣਿਆ। ” 
- ਮਾਝ ੩, ਅਸ ੧੩, ੬ : ੩" (117) 
“ਜਬ ਦੇਖਾਂ ਪਿਰੁ ਪਿਆਰਾ ਹਰਿ ਗੁਣ ਰਸਿ ਰਵਾ ਰਾਮਾ। ” 
- ਤੁਖਾ ੪, ਛੰਤ ੧, ੨: ੧(1113) 
(5) ਰਸ ਤੋਂ, ਅਰਕ ਤੋ” 





3617 


“ਭਾਠੀ ਭਵਨੁ ਪ੍ਰੇਮ ਕਾ ਪੋਚਾ ਇਤੁ ਰਸਿ 
ਅਮਿਉ ਚੁਆਈਐ। ”” 
- ਆਸਾ ੧, ੩੮, ੧ : ੨ (360) 
(6) ਸੁਆਦ ਭਾਵ ਮੋਹ 
“ਮਾਤ ਪਿਤਾ ਭਾਈ ਸੁਤ ਬਨਿਤਾ ਤਾ ਕੈ ਰਸਿ ਲਪਟਾਨਾ। ”? 
= ਧਨਾ ੯, ੨, ੧ : ੧ (685) 
(7) ਰਸ ਭਰੀ 
“ਸੇਜ ਸੁਹਾਵੀ ਰਸਿ ਬਨੀ। ? (ਭਾਵ ਸੋਹਣੀ) 
- ਬਸੰ ੫, ੧੪, ੩ : ੧(1184) 
(8) ਰਸ ਕੇ, ਅਨੰਦਿਤ ਹੋ, ਸਰਸ਼ਾਰ ਹੋ 
“ਦਰਸਨ ਦੇਖਤ ਹੀ ਮਨੁ ਮਾਨਿਆ ਜਲ 
ਰਸਿ ਕਮਲ ਬਿਗਾਸੀ। ”(ਮਹਾਨਕੋਸ਼ ਇਥੇ ਅਰਥ “ਰਿਸ਼ਮ” ਕਰਦਾ ਹੈ) 
- ਸਾਰ ੧, ੨, ੧ : ੨ (1197) 
ਹੋਰ ਰੂਪ: 
ਰਸਿਆ - 
“ਰਸਿ ਰਸਿਆ ਭਰਿਆ ਸਦਾ ਪਕੈ ਕਰਮਿ ਧਿਆਨਿ। ? (ਭਰਿਆ ਜਾ ਕੇ, ਸਰਸ਼ਾਰ 
ਹੋ) 
- ਮਾਝ ੧, ਵਾਰ ੨੦ਸ, ੧, ੧: ੨ (147) 
“ਸਹਜ ਕਥਾ ਮਹਿ ਆਤਮੁ ਰਸਿਆ। ” (ਸੁਆਦ ਲੈਂਦਾ ਹੈ ।) 
- ਗਉਂ ੫, ਅਸ ੩, ੬ : ੩ (237) 


“ਅੰਮਿ੍‌ਤ ਨਾਮੁ ਤਹਾ ਜੀਅ ਰਸਿਆ। ”? (ਖੁਸ਼ ਹੋਇਆ) 

- ਗਉਂ ੫, ਬਾਅ ੨੮ : ੬ (256) 
“ਮਨ ਹਰਿ ਹਰਿ ਵਸਿਆ ਗੁਰਮਤਿ ਹਰਿ ਰਸਿਆ ਹਰਿ ਹਰਿ ਰਸ ਗਟਾਕ ਪੀਆਉ 
ਜੀਉ । (ਰਸ ਭਰਪੂਰ ਹੋਇਆ) 


- ਆਸਾ ੪, ਛੰਤ ੧੩, ੧ : ੫ (447) 
(9) ਭਾਵ ਜਲ 
“ਗਿਆਨਿ ਮਹਾ ਰਸਿ ਨਾਈਐ ਭਾਈ ਮਨੁ ਤਨੁ ਨਿਰਮਲ ਹੋਇ। ”” 
- ਸੋਰ ੧, ਅਸ ੪, ੫ : ੨ (637) 


(1) ਚੋਇਆ, ਰਿਸਿਆ 
“ਸੋਈ ਨਾਮੁ ਸਿਮਰਿ ਗੰਗੇਵ ਪਿਤਾਮਹ ਚਰਣ ਚਿਤ ਅੰਮ੍ਰਿਤ ਰਸਿਆ। ”? 
- ਸਵ ੩, ੪ : ੨ (1393) 
(2) ਭਰੀ ਕੇ, ਸਰਸ਼ਾਰ ਹੋ, ਵੇਖੋ ਰਸਿ(8) 
(3) ਸੁਆਦ ਲੈਦਾ ਹੈ, ਵੇਖੋ ਰਸਿ (8) 
(4) ਖੁਸ਼ ਹੋਇਆ, ਵੇਖੋ ਰਸਿ (8) 
(5) ਰਸ ਭਰਪੂਰ ਹੋਇਆ, ਵੇਖੋ ਰਸਿ (8) 


(1) ਰਸੀਆ, ਰਸ ਵਾਲਾ 
“ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖੁ ਰਸਿਕ ਬੈਰਾਗੀ। ” 
- ਗਉਂ ੫, ੧੧੯", ੨ : ੧ (204) 





3618 


(2) ਸੁਆਦ ਲਾ ਲਾ ਕੇ (ਸ਼ਬਦਾਰਥ) 
“ਗਿਆਨ ਧਿਆਨ ਮਾਨ ਦਾਨ ਮਨ ਰਸਿਕ ਰਸਨ ਨਾਮ ਜਪਤ ਤਹ ਪਾਪ ਖੰਡਲੀ। ” 

- ਕਲਿ ੫, ੫, ੧: ੨ (1322) 
“ਰਾਮ ਰਾਮ ਰਾਮ ਰੰਗਿ ਰਾਤੇ ਰਸਿਕ ਗਟਕ ਨਿਤ ਪੀਜੈ । ”” 

- ਕਲਿ ੪, ਅਸ ੧, ੫ : ੨ (1323) 

(“ਦਰਪਣ `, “ਨਿਰਣੈ ” ਇਥੇ ਦੁਹਾਂ ਥਾਵਾਂ ਤੇ ਅਰਥ “ਰਸੀਆ?” ਹੀ ਕਰਦੇ ਹਨ। ) 
ਰਸੀਆ ਨੂੰ ਰਸ ਦੇਣ ਵਾਲਾ _ਭਾਵ ਵਾਹਿਗੁਰੂ 
“ਸੰਤ ਜਨਾ ਕੀ ਬਹੁਤ ਬਹੁ ਸੋਭਾ ਜਿਨ ਉਰਿ ਧਾਰਿਓ ਹਰਿ ਰਸਿਕ ਰਸਾਕ। ” 

- ਕਾਨ ੪, ੪, ੨ : ੧ (1295) 


ਰਸੀਆ 
“ਤਿਤੁ ਨਾਮਿ ਰਸਿਕੁ ਨਾਨਕੁ ਲਹਣਾ ਥਪਿਓ ਜੇਨ ਸੁਬ ਸਿਧੀ। ” (ਰਸੀਆ) 
- ਸਵ ੧, ੧ : ੩ (1392) 

ਪ੍ਰੇਮ ਵਿਚ ਭਿਜੇ 
“ਮੇਰਾ ਮਨੁ ਤਨੁ ਬਹੁਤੁ ਬੈਰਾਗਿਆ ਹਰਿ ਨੈਣ ਰਸਿ ਭਿੰਨੇ । ”” 

- ਆਸਾ ੪, ਛੰਤ ੧੬, ੩ : ੨ (449) 
ਰਸ ਵਾਲੀ ਹੋਈ, ਅਨੰਦਿਤ ਹੋਈ 
“ਸਾ ਧਨ ਹਰਿ ਕੈ ਰਸਿ ਰਸੀ ਗੁਰ ਕੈ ਸਬਦਿ ਅਪਾਰੇ ਰਾਮ। ”? 

- ਆਸਾ ੩, ਛੰਤ ੬, ੪ : ੨ (440) 


ਰਸ ਵਾਲਾ ਹੋ 
“ਗੁਣ ਗਾਇ ਰਾਮ ਰਸਾਇ ਰਸੀਅਹਿ ਗੁਰ ਗਿਆਨ ਅੰਜਨੁ ਸਾਰ ਹੇ। ”” 
- ਤੁਖਾ ੧, ਛੰਤ ੬, ੩ : ੩ (1113) 


ਰਸ ਲੈਣ ਵਾਲਿਆਂ, ਸੁਹਜ ਸੁਆਦ ਵਾਲਿਆਂ 
“ਤੇਜਨ ਮਹਿ ਤੇਜਵੰਸੀ ਕਹੀਅਹਿ ਰਸੀਅਨ ਮਹਿ ਰਾਤਾ। ”” 
- ਗੂਜ ੫, ਅਸ ੧, ੨ : ੨ (507) 


ਰਸੀਆ, ਰਸ ਲੈਣ ਵਾਲਾ 
“ਇਕ ਅਧੁ ਨਾਇ ਰਸੀਅੜਾ ਕਾ ਵਿਰਲੀ ਜਾਇ ਵੁਠੀ। ” 

- ਗਉ ੫, ੧੬੯”, ੩ : ੨ (218) 
(1) (ਸ.) ਰਸੀਲਾ, ਜਿਸ ਵਿਚ ਰਸ ਹੋਵੇ। 
“ਆਪੇ ਰਸੀਆ ਆਪਿ ਰਸੁ ਆਪੇ ਰਾਵਣਹਾਰੁ । ” 

- ਸਿਰੀ ੧, ੨੫, ੧ : ੧ (23) 

“ਆਪੇ ਰਸੀਆ ਆਪੇ ਰਾਵੇ ਜਿਉ ਤਿਸ ਦੀ ਵਡਿਆਈ। ”” 

- ਸੂਹੀ ੧, ਛੰਤ ੩, ੩ : ੪ (765) 
(1) ਰਸ ਭੋਗਣ ਵਾਲਾ 


- ਮਾਝ ੫, ੨੮, ੩ : ੨ (102) 





3619 


ਰਸੀਆਂ - 
ਧਨੁ ਹੋਇ।” 
- ਮਲਾ ੧, ਵਾਰ ੨ਸ, ੧, ੧ : ੨ (1279) 


“ਇਕੁ ਖਿਨੁ ਹਰਿ ਪ੍ਰਭਿ ਕਿਰਪਾ ਧਾਰੀ ਗੁਨ ਗਾਏ ਰਸਕ ਰਸੀਕ। ”” 
- ਪ੍ਰਭਾ ੪, ੩, ੧ : ੧ (1336) 


“ਸਤੁ ਬੰਧਿ ਕੁਪੀਨ ਭਰਿਪੁਰਿ ਲੀਣਾ ਜਿਹਵਾ ਰੰਗਿ ਰਸੀਣਾ। ”” 

- ਰਾਮ ੧, ਅਸ ੮, ੩ : ੧ (907) 
(ਫਾ. ਰਸੀਦਹ) ਪੁਜਾ ਹੋਇਆ 
“ਸੇਖ ਮਸਾਇਕ ਕਾਜੀ ਮੁਲਾ ਦਰਿ ਦਰਵੇਸ ਰਸੀਦ। ” 

- ਸਿਰੀ ੧, ਅਸ ੧, ੩ : ੧ (53) 
(1) ਸੁਆਦ ਲੈਣ ਯੋਗ ਪਦਾਰਥ, ਰਸਦਾਇਕ ਪਦਾਰਥ 
“ਜਿਸਹਿ ਜਗਾਇ ਪੀਆਂਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ। ”” 


- ਗਉ ੫, ਸੋਹ ੫, ੨ : 


“ਰਸੁ ਅੰਮ੍ਰਿਤ ਨਾਮ ਰਸੁ ਅਤਿ ਭਲਾ ਕਿਤੁ 
ਮਿਲੈ ਰਸੁ ਖਾਇ। ? 


- ਸਿਰੀ ੪, ੬੯, ੧: 
(2) ਭੋਗਣ ਯੋਗ ਪਦਾਰਥ 
“ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ 
ਪਰਮਲ ਕੀ ਵਾਸੁ । ”” 
- ਸਿਰੀ ੧, ੪, ੨:੧(15) 
(3) ਸੁਆਦ, ਜ਼ਾਇਕਾ 
“ਜਿਨਾ ਭਾਣੇ ਕਾ ਰਸੁ ਆਇਆ। ” 
- ਸਿਰੀ ੧, ਅਸ ੨੮, ੧੦ : ੧ (72) 
“ਜਬ ਲਗੁ ਰਸੁ ਤਬ ਲਗ ਨਹੀ ਨੇਹੁ। ” (ਮਾਇਆ ਦਾ ਸੁਆਦ) 
- ਗਉ ਕਬ, ੨੩, ੧ : ੨ (328) 
(4) (ਨਿਚੋੜ ਕੇ ਕੱਢਿਆ) ਤਰਲ ਪਦਾਰਥ, ਰਹੁ 
“ਰਸੁ ਕਸੁ ਟਟਰਿ ਪਾਈਐ ਤਪੈ ਤੈ ਵਿਲਲਾਇ। ” 
- ਮਾਝ ੧ ਵਾਰ ੧੧ਸ, ੧, ੨ : ੩ (143) 
“ਭਉ ਸੀਗਾਰੁ ਤੰਬੋਲ ਰਸੁ ਭੋਜਨ ਭਾਉ ਕਰੇਇ। ”? 
- ਸੂਹੀ ੩, ਵਾਰ ੯ਸ, ੩, ੧ : ੫ (788) 
(5) ਅਨੰਦ 
“ਮਰਣ ਰਹਣ ਰਸੁ ਅੰਤਰਿ ਭਾਏ । ” 
- ਗਉਂ ੧, ਅਸ ੯, ੧: ੨ (153) 
“ਜਿਸਨੋ ਆਇਆ ਪ੍ਰੇਮ ਰਸੁ ਤਿਸੈ ਹੀ ਜਰਣੇ । ” 
- ਗਉਂ ੫. ਵਾਰ ੯ : ੩ (320) 





3620 


“ਨਾ ਬੀਚਾਰਿਓ ਰਾਜਾ ਰਾਮ ਕੋ ਰਸੁ। ” (ਸੁਆਦ, ਅਨੰਦ) 
- ਸੋਰ ਰਵਿ, ੩, ੧" : ੧ (658) 


(6) ਸਾਰ, ਤਤ (ਮਹਾਨ ਕੋਸ਼, ਨਿਰਫੈ) 
“ਸਭਹੂ ਕੋ ਰਸੁ ਹਰਿ ਹੋ। ” 


- ਗਉ ੫, ੧੫੫, ੧" : ੧ (213) 
(7) ਮਿਠਾਸ 
“ਸਾਧ ਸਭਾ ਮਹਿ ਸਹਜੁ ਨ ਚਾਖਿਆ ਜਿਹਬਾ ਰਸੁ ਨਹੀ ਰਾਈ। ” 
- ਸੋਰ ੩, ੩, ੩ : ੧ (596) 
(8) ਭਾਵ ਸ਼ਹਿਦ 
“ਜਿਉ ਮਧੁ ਮਾਖੀ ਤਿਉ ਸਠੋਰਿ ਰਸੁ ਜੋਰਿ ਜੋਰਿ ਧਨੁ ਕੀਆ। ”? 
- ਸੋਰ ਕਬ, ੨, ੨ : ੧ (654) 
(9) ਪ੍ਰੇਮ, ਪਿਆਰ 
“ਜਿਨੁ ਕਉ ਪੂਰਬਿ ਲਿਖਿਆ ਰਸੁ ਸੰਤ ਜਨਾ ਸਿਉ ਤਿਸੁ। ” 
- ਬਿਲਾ ੧, ਵਾਰ ੧੨ਸ, ੫, ੨ : ੬ (854) 
(10) ਜੀਵਨ, ਸਤਾ 
“ਮਨ ਕਾ ਜੀਉ ਪਵਨੁ ਕਥੀਅਲੇ ਪਵਨੁ ਕਹਾ ਰਸੁ ਖਾਈ। ” 
- ਰਾਮ ੧, ਸਿਗੋ ੬੧ : ੧ (944) 
“ਪੋਖਿ ਤੁਖਾਰੁ ਪੜੈ ਵਣੁ ਤ੍ਰਿਣੁ ਰਸੁ ਸੋਥੈ। ” 
- ਤੁਖਾ ੧, ਬਾਰਾ ੧੪ : ੧ (1109) 
(11) ਭਾਵ ਪਾਣੀ 
“ਅਗਨਿ ਰਸੁ ਸੋਖੈ ਮਰੀਐ ਧੋਖੈ ਭੀ ਸੋ ਕਿਰਤੁ ਨ ਹਾਰੇ । ? 
- ਤੁਖਾ ੧, ਬਾਰਾ ੮ : ੩ (1108) 
-<<- ਜੀਭਾ ਵਾਲੇ 
“ਰਸਨਾ ਏਕ ਜਸੁ ਗਾਇ ਨ ਸਾਕੈ ਬਹੁ ਕੀਜੈ ਬਹੁ ਰਸਨਥੇ । ? 
- ਕਲਿ ੪, ੩, ੧ : ੧ (1320) 
ਸੁਆਦ, ਰਸ 
“ਛੋਡਿ ਛੋਡਿ ਰੇ ਬਿਖਿਆ ਕੇ ਰਸੂਆ।” 
- ਗਉਂ ੫, ੧੨੭", ੧" : ੧ (206) 
(ਫਾ. ਰਸੂਲੀ) ਪੈਗੰਬਰ ਦੀ (ਸਿਖਿਆ) (ਮਹਾਨਕੋਸ਼) 
“ਦੋਜਕਿ ਪਉਦਾ ਕਿਉ ਰਹੈ ਜਾ ਚਿਤਿ ਨ ਹੋਇ ਰਸੂਲਿ। ” 
- ਗਉ ੫, ਵਾਰ ੮ਸ, ੫, ੨ : ੨ (320) 


“ਤੀਨਿ ਗੁਣਾ ਕੈ ਸੰਗਿ ਰਚਿ ਰਸੇ। ? 
- ਗੋਂਡ ੫, ੧੧, ੩ : ੩ (865) 


- ਮਾਰੂ ੧, ਸੋਲਾ ੬, ੩ : ੨ (1025) 





3621 


(ਮਹਾਨ ਕੋਸ਼ ਅਰਥ “ਰਸ ਵਾਲੇ, ਰਸਦਾਇਕ? ਦਿੰਦਾ ਹੈ ।) 


“ਤਹਾ ਸੰਗਤਿ ਸਾਧ ਗੁਣ ਰਸੈ । ? 
- ਗਉਂ ੫, ਅਸ ੪, ੬ : ੩ (237) 
(2) ਮਸਤ ਹੋਏ, ਰੁਝ ਗਏ 
“ਅਨਦ ਕੇਲ ਮਾਇਆ ਰੰਗਿ ਰਸੈ। ”” 
- ਗਉ ੫. ਸੁਖ ੪, ੭ : ੪ (267) 
(3) ਰਸਨਾ ਤੋ, ਮੁਖ ਤੋਂ 
“ਨਾਨਕ ਉਧਰੈ ਸਾਧ ਸੁਨਿ ਰਸੈ। ? 
- ਗਉਂ ੫. ਸੁਖ ੭, ੬ : ੧੦ (272) 
(4) ਰਸਦਾ ਹੈ, ਸਿੰਜਰ ਜਾਂਦਾ ਹੈ। 
“ਭਉ ਬਿਨਸੈ ਅੰਮ੍ਰਿਤੁ ਰਸੈ ਰੰਗਿ ਰਤੇ ਨਿਰੰਕਾਰ। ” 
- ਗਉ ੫. ਥਿਤੀ ੪ : ੫ (297) 
(5) ਰਸ ਨਾਲ ਭਰ ਜਾਂਦਾ ਹੈ 
“ਤੂੰ ਵਸਹਿ ਮਨ ਮਾਹਿ ਸਹਜੇ ਰਸਿ ਰਸੈ। ”” 
੍‌੍ - ਸੂਹੀ ੧, ਅਸ ੩, ੩ : ੨ (752) 
(6) ਰਸ ਮਾਨਦਾ ਹੈ। 
“ਅਨਿਕ ਰੁਪ ਰੰਗ ਭੋਗ ਰਸੈ। ” 
੍‌੍ - ਰਾਮ ੫, ੨੬, ੧ : ੩ (890) 
“ਨਾਨਾ ਪੁਕਾਰ ਜਿਨਿ ਜਗੁ ਕੀਓ ਜਨੁ ਮਥੁਰਾ ਰਸਨਾ ਰਸੈ। ” (ਰਸ ਮਾਨਦਾ ਭਾਵ 


- ਸਵ ੪, ਮਥੁ ੧ : ੫ (1404) 


“ਪਤਿ ਨਾਮੁ ਪਾਵਹਿ ਘਰਿ ਸਿਧਾਵਹਿ ਝੋਲਿ ਅੰਮ੍ਰਿਤ ਪੀ ਰਸੋ। ”(ਅਨੰਦ/ਰਸ ਮਾਨੋ) 
- ਤੁਖਾ ੧, ਛੰਤ ੬, ੪ :੫ (1113) 


“ਸੂਤਕੁ ਕਿਉ ਕਰਿ ਰਖੀਐ ਸੂਤਕੁ ਪਵੈ ਰਸੋਇ। ” 
- ਆਸਾ ੧, ਵਾਰ ੧੮ਸ, ੧, ੧ : ੫ (472) 


ਹੋਰ ਰੂਪ: 
ਰਸੋਈ - 
“ਊਠਤ ਬੈਠਤ ਸੂਤਕੁ ਲਾਗੇ ਸੂਤਕੁ ਪਰੈ ਰਸੋਈ। ” 
- ਗਉ ਕਬ, ਅਸ ੪੧, ੨ : ੨ (331) 


“ਅੰਗਦਿ ਅਨੰਤ ਮੂਰਤਿ ਨਿਜਧਾਰੀ ਅਗਮ ਗ੍ਰਾਨਿ ਰਸਿ ਰਸੂਉ ਹੀਅਉ। ” 
- ਸਵ ੪, ਬਲ ੨ : ੨ (1405) 





3622 


“ਅਨਦਿਨੁ ਜਪਤੁ ਰਹਉ ਤੇਰੀ ਸਰਣਾਇ। ” 
- ਗਉ ੧, ਅਸ ੧੨, ੮ : ੨ (226) 
“ਜਲ ਮਹਿ ਰਹਉ ਜਲਹਿ ਬਿਨੁ ਖੀਨੁ । ” 
- ਗਉਂ ਕਬ, ੨, ੧: ੨ (323) 
“ਵਰਤ ਨ ਰਹਉ ਨ ਮਹ ਰਮਦਾਨਾ। ? (ਰਹਿੰਦਾ ਭਾਵ ਰਖਦਾ) 
- ਭੈਰ ੫, ੩, ੧ : ੧ (1136) 
(2) ਰਹਾਂ 
“ਮੇਰੀ ਮਤਿ ਬਉਰੀ ਮੈ ਰਾਮੁ ਬਿਸਾਰਿਓ ਕਿਨ ਬਿਧਿ ਰਹਨਿ ਰਹਉ ਰੇ। ” 
- ਆਸਾ ਕਬ, ੨੫, ੧ : ੨ (482) 


(1) ਰਹਿੰਦਾ ਭਾਵ ਮਿਟਦਾ 
“'ਬਿਨ ਗੁਰ ਪੂਰੇ ਜਨਮ ਮਰਣੁ ਨ ਰਹਈ 
ਫਿਰਿ ਆਵਤ ਬਾਰੋ ਬਾਰਾ। ? 
- ਸੋਰ ੫, ੯, ੧" : ੨ (611) 
(2) ਰਹਿੰਦਾ 
“ਚੰਚਲ ਚੀਤੁ ਨ ਰਹਈ ਠਾਇ। ” 
- ਰਾਮ ੧, ਓਅੰ ੨੩ : ੧ (932) 


€) 


ਅਨੰਦ 
“-ਰਹਸ ਰੰਗ ਫੁਰਮਾਇਸਿ ਕਾਈ। ”” 
- ਪ੍ਰਭਾ ੧, ੧੪, ੧ : ੨ (1331) 


€) 


ਅਨੰਦ 
“ਕਰਉ ਸੇਵਾ ਸਤ ਪੁਰਖ ਪਿਆਰੇ ਜਤ ਸੁਨੀਐ ਤਤ ਮਨਿ ਰਹਸਾਉ। ”? 
- ਕੇਦਾ ੫, ੪, ੧ : ੧ (1120) 


ਅਨੰਦਤ ਹੋਇਆ, ਖੁਸ਼ ਹੋਇਆ 
“ਗੁਰ ਗਿਆਨੁ ਮਨਿ ਦ੍ਰਿੜਾਏ ਰਹਸਾਏ ਨਹੀ ਆਏ ਸਹਜਾਏ ਮਨਿ ਨਿਧਾਨੁ ਪਾਏ। ” 
- ਆਸਾ ੫, ੧੫੩, ੨: ੧ (408) 


ਖੁਸ਼ ਹੋ ਕੇ, ਖਿੜ ਕੇ 
“ਮਨੁ ਦੇ ਲੀਆ ਰਹਸਿ ਗੁਣ ਗਾਈ। ” 

- ਗਉ ੧, ਅਸ ੨, ੩: ੩ (221) 
“ਸੇਵਾ ਸੁਰਤਿ ਰਹਸਿ ਗੁਣ ਗਾਵਾ ਗੁਰਮੁਖਿ ਗਿਆਨੁ ਬੀਚਾਰਾ। ” (ਭਾਵ ਟਿਕਾਉ 
ਨਾਲ, ਪੂਰੇ ਖਿੜਾਉ ਵਿਚ) 

- ਮਲਾ ੧, ੩, ੩ : ੧ (1255) 

ਹਰਸ਼ਵੰਤ, ਸੁਖੀ, ਅਨੰਦਿਤ, ਸਹਰਸ਼ 
“ਮੈ ਪਿਰੁ ਸਚੁ ਸਾਲਾਹਣਾ ਹਉ ਰਹਸਿਆੜੀ ਨਾਮਿ ਭਤਾਰੇ । ”” 

- ਵਡ ੧, ਮਲਾ ੩, ੭ : ੪ (581) 
ਖੁਸ਼ ਹੋਇਆ/ਖਿੜਿਆ ਹੈ 
“ਸਤਿਗੁਰਿ ਤੁਠੈ ਨਾਉ ਪ੍ਰੇਮਿ ਰਹਸਿਆ। ”? 





3623 


- ਮਾਝ ੧, ਵਾਰ ੧੮ : ੪ (146) 
“ਖਸਮਹੁ ਪੂਰਾ ਪਾਇ ਮਨਹੁ ਰਹਸਿਆ। ”(ਅਨੰਦਿਤ ਹੋਇਆ) 
- ਮਾਝ ੧, ਵਾਰ ੨੩ : ੩ (148) 


“ਸੁਕ੍ਰਿਤੁ ਕੀਤਾ ਰਹਸੀ ਮੇਰੇ ਜੀਅੜੇ ਬਹੁੜਿ ਨ ਆਵੈ ਵਾਰੀ। ? 
- ਗਉ ੧, ੧੩, ੧" : ੧ (154) 
(2) ਅਨੰਦ ਹੋਈ 
“ਗੁਣ ਗਾਇ ਮੰਗਲੁ ਪ੍ਰੇਮਿ ਰਹਸੀ ਮੁੰਧ ਮਨਿ ਓਮਾਹਓ। ”? 
- ਗਉਂ ੧. ਛੰਤ ੧, ੪ : ੩ (242) 
“ਰਹਸੀ ਵੇਖਿ ਹਦੂਰਿ ਪਿਰਿ ਰਾਵੀ ਘਰਿ ਸੋਹੀਐ ਬਲਿਰਾਮ ਜੀਉ । (ਖੁਸ਼ ਹੋਈ) 
- ਸੂਹੀ ੧, ਛੰਤ ੧, ੪ : ੨ (764) 
ਹੋਰ ਰੂਪ: 
ਰਹੰਸੀ - 
“ਹਰਿ ਮੋਹਿਅੜੀ ਸਾਚ ਸਬਦਿ ਠਾਕੁਰ ਦੇਖਿ ਰਹੰਸੀ ਰਾਮ। ” (ਰਸ ਸਹਿਤ/ਪ੍ਰਸੰਨ 
ਹੋਈ) 
- ਸੂਹੀ ੧, ਛੰਤ ੩, ੨ : ੨ (765) 
(3) ਅਨੰਦ ਰੂਪ 
“-ਰਹਸੀ ਰਾਮੁ ਰਿਦੈ ਇਕ ਭਾਇ। ”” 
- ਰਾਮ ੧, ਓਅੰ ੧੦ : ੭ (931) 
ਰਹਸੀਓ ---- ਰਹੇ ਗਾ 
“ਰਾਜੇ ਰਯਤਿ ਸਿਕਦਾਰ ਕੋਇ ਨਾ ਰਹਸੀਓ। ” 
- ਮਾਝ ੧, ਵਾਰ ੮ : ੧(141) 
ਰਹਸੀਐ ---- ਖੁਸ਼ ਹੋਵੈ, ਖਿੜੇ 
“ਨਾਉ ਸੁਣਿ ਮਨੁ ਰਹਸੀਐ ਤਾ ਪਾਏ ਮੋਖ ਦੁਆਰੁ । ? 
- ਆਸਾ ੧, ਵਾਰ ੧੦ਸ, ੧, ੨ : ੪ (468) 
“ਨਾਇ ਸੁਣਿਐ ਮਨੁ ਰਹਸੀਐ ਨਾਮੇ ਸਾਂਤਿ ਆਈ। ” (ਭਾਵ ਟਿਕਾਉ ਵਿਚ ਆਵੇ) 
- ਸਾਰ ੪, ਵਾਰ ੬ : ੧ (1239) 


“ਹਰਿ ਨਾਮੁ ਮਿਲਿਆ ਸੋਹਾਗਣੀ ਮੇਰੇ ਗੋਵਿੰਦਾ ਮਨਿ ਅਨਦਿਨੁ ਅਨਦ ਰਹਸੁ 
ਜੀਉ।” 


- ਗਉ ੪, ੬੬, ੩ : ੩ (173) 
“ਰੂਪੁ ਰੰਗੁ ਰਹਸੁ ਨਹੀ ਸਾਚਾ ਕਿਉ ਛੋਡੈ ਜਮ ਜਾਲੋ। ” 
- ਭੈਰ ੧, ੩, ੧: ੨ (1126) 


- ਗਉ ੧, ੬, ੫ : ੨ (153) 





3624 


ਰਹੰਸੇ - 
“ਸਾਜਨ ਰਹੰਸੇ ਦੁਸਟ ਵਿਆਪੇ ਸਾਚੁ ਜਪਿ ਸਚੁ ਲਾਹਓ। ”(ਪ੍ਰਸੰਨ ਹੋਏ ,ਖਿੜੇ) 
- ਗਉ ੧. ਛੰਤ ੧, ੪ : ੪ (242) 


ਰਹਸੈ - 
“ਹਰਿ ਹਰਿ ਦਇਆ ਕਰਹੁ ਗੁਰੁ ਮੇਲਹੁ ਜਨ ਨਾਨਕ ਗੁਰ ਮਿਲਿ ਰਹਸੈ ਜੀਉ। ”? 
- ਮਾਝ ੪, ੨, ੪ : ੩ (94) 
ਰਹਿਣ, ਰਹਿੰਦੇ ਹਨ 
“ਅਸੰਖ ਜੋਗ ਮਨਿ ਰਹਹਿ ਉਦਾਸ। ” 
- ਜਪੁ ੧, ੧੭ : ੪ (4) 
“ਬਿਨੁ ਸੰਗਤੀ ਸਭਿ ਐਸੇ ਰਹਹਿ ਜੈਸੇ ਪਸੁ ਢੋਰ। ”” 
- ਆਸਾ ੩, ਅਸ ੩੧. ੬ : ੧ (427) 


“ਸਤਿਗੁਰਿ ਸਚੁ ਦਿੜਾਇਆ ਸਚਿ ਰਹਹੁ ਲਿਵ ਲਾਇ। ” 
- ਸਿਰੀ ੪, ਵਾਰ ੫ ਸ, ੩, ੨ : ੨ (84) 
(2) ਮੈ ਰਹਾਂ, ਰਵਾਂ 
“ਗੁਰਮਤਿ ਰਾਮ ਨਾਮੁ ਪਰਗਾਸਹੁ ਸਦਾ ਰਹਹੁ ਸਰਣਾਈ। ” 
- ਸੋਰ ੪, ੯, ੧ : ੨ (607) 
(3) ਰਹਿੰਦੇ ਹੋ 
“ਕਵਣ ਕਥਾ ਲੇ ਰਹੁਹ ਨਿਰਾਲੇ। ” 
- ਰਾਮ ੧, ਸਿਗੋ ੪੩ : ੩ (942) 


- ਗਉ ੧, ੯, ੧: ੨ (153) 
“-ਰਹਣ ਕਹਣ ਤੇ ਰਹੈ ਨ ਕੋਈ ਕਿਸੁ ਪਹਿ ਕਰਉ ਬਿਨੰਤੀ। ” (ਰਹਿਣਾ ਹੈ) 
- ਰਾਮ ੧, ਓਅੰ ੧੧ : ੩ (931) 
(ਮਹਾਨ ਕੋਸ਼ ਅਰਥ “ਤਿਆਗ? ਕਰਦਾ ਹੈ ।) 


“ਗਿ ਖਿਸਿਐ ਰਹਣਾ ਨਹੀ ਆਗੈ ਠਉਰੁ ਨ ਪਾਇ। ” 
- ਸਿਰੀ ੩, ੩੭, ੪ : ੨ (28) 
“ਨੀਤ ਨੀਤ ਘਰ ਬਾੰਧੀਅਹਿ ਜੇ ਰਹਣਾ ਹੋਈ। ” (ਭਾਵ ਜਿਊਣਾ) 
- ਆਸਾ ੧, ਅਸ ੧੩, ੨ : ੧ (418) 
“ਏਤੁ ਕਮਾਣੈ ਸਦਾ ਦੁਖ ਦੁਖ ਹੀ ਮਹਿ ਰਹਣਾ। (ਜਿਊਣਾ) 
- ਰਾਮ ੩, ਵਾਰ ੧੩ਸ, ੩, ੧ : ੪ (953) 


ਟਿਕਣ 
“ਪਾਪੀਆ ਨੋ ਨ ਦੇਈ ਥਿਰੁ ਰਹਣਿ ਚੁਣਿ ਨਰਕ ਘੋਰਿ ਚਾਲਿਅਨੁ । ” 
- ਸਿਰੀ ੪, ਵਾਰ ੧੯ : ੪ (91) 





3625 


“ਕਥਨੀ ਝੂਠੀ ਜਗੁ ਭੰਵੈ ਰਹਣੀ ਸਬਦੁ ਸੁ ਸਾਰੁ । ” 
- ਸਿਰੀ ੧, ਅਸ ੫, ੬ : ੩ (56) 


“ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਣੁ ਰਜਾਈ। ”? 
- ਜਪੁ ੧, ੨੮ : ੨੨ (6) 
“ਸਾਹਿਬੁ ਮੇਰਾ ਨਿਰਮਲਾ ਤਿਸੁ ਬਿਨੁ ਰਹਣੁ ਨ ਜਾਇ । ”(ਰਿਹਾ, ਜੀਵਿਆ) 
- ਸਿਰੀ ੫, ੮੯, ੨ : ੧ (49) 
(2) ਪੇਸ਼ (ਜਾਣੀ), ਟਿਕ (ਸਕਨਾ) 
“ਤਿਨ ਆਗਲੜੈ ਮੈ ਰਹਣੁ ਨ ਜਾਇ। ”? 
- ਸਿਰੀ ਤ੍ਰਿਲੋ, ੨, ੧ : ੨ (92) 
(3) ਟਿਕਣਾ 
“ਮਰਣੁ ਲਿਖਾਇ ਆਏ ਨਹੀ ਰਹਣਾ। ” 
- ਗਉ ੧, ੯, ੧ : ੧ (153) 
“ਹੋਛੀ ਸਰਣਿ ਪਇਆ ਰਹਣੁ ਨ ਪਾਈ। ”(ਟਿਕਾਉ, ਰਹਿਣਾ) 
- ਆਸਾ ੫, ੪, ੩: ੩ (371) 
(4) ਨਿਵਾਸ, ਟਿਕਾਣਾ 
“ਭਾਲਿ ਲਹਨਿ ਸਹੁ ਆਪਣਾ ਨਿਜ ਘਰਿ ਰਹਣੁ ਕਰੇਨਿ। ? 
- ਰਾਮ ੩, ਵਾਰ ੬ਸ, ੩, ੨ : ੪ (949) 


“ਦੁਹਹੂੰ ਤੇ ਰਹਤ ਭਗਤੁ ਹੈ ਕੋਈ ਵਿਰਲਾ ਜਾਣਾ। ” 
- ਸਿਰੀ ੫, ੯੬, ੧: ੨੬51) 


“ਰਾਮ ਸੇਵਕ ਭੈ ਰਹਤ ਕੀਨਾ। ”” 

- ਗਉ ੫, ੧੪੪", ੨ : ੨ (211) 
(2) ਰਹਿੰਦੇ ਹਨ 
“ਭਗਉਤੀ ਰਹਤ ਜੁਗਤਾ। ”” 

- ਸਿਰੀ ੫, ੨੭, ੨: ੧(71) 

“ਜਿਹ ਪ੍ਰਸਾਦਿ ਤੇਰਾ ਓਲਾ ਰਹਤ। ”” 

- ਗਉ ੫. ਸੁਖ ੬, ੩ : ੩ (270) 
(3) ਰਹਿਣੀ 
“ਰਹਤ ਰਹਤ ਰਹਿ ਜਾਹਿ ਬਿਕਾਰਾ। ” 

- ਗਉ ੫. ਬਾਅ ੪੪ : ੫ (259) 
(ਦੂਜੇ “ਰਹਤ” ਦੇ ਅਰਥ ਹਨ “ਰਹਿਣ ਨਾਲ”) 
“ਰਹਤ ਅਵਰ ਕਛੁ ਅਵਰ ਕਮਾਵਤ। ”” 

- ਗਉਂ ੫. ਸੁਖ ੫, ੭ : ੧ (269) 
“ਸਭੁ ਕਛੁ ਜਾਨੈ ਆਤਮ ਕੀ ਰਹਤ। ” 

- ਗਉ ੫. ਸੁਖ ੫, ੮ : ੬ (269) 
(“ਮਹਾਨ ਕੋਸ਼! ਇਥੇ ਅਰਥ “ਹਾਲਤ, ਦਸ਼ਾ” ਕਰਦਾ ਹੈ) 
“ਸੰਤ ਰਹਤ ਸੁਨਹੁ ਮੇਰੇ ਭਾਈ। ” (ਰਹਿਣੀ, ਮਰਯਾਦਾ) 





3626 


- ਆਸਾ ੫. ੮੮. ੧" : ੧ (392) 
(4) ਰਹਿਣ ਨਾਲ 
“ਰਹਤ ਰਹਤ ਰਹਿ ਜਾਹਿ ਬਿਕਾਰਾ। ” 
- ਗਉ ੫. ਬਾਅ ੪੪ : ੫ (259) 
(5) ਵਖਰਾ, ਬਿਨਾਂ 
“ਉਪਾਵ ਸਿਆਨਪ ਸਗਲ ਤੇ ਰਹਤ । ” 
- ਗਉਂ ੫. ਸੁਖ ੫, ੮ : ੫ (269) 
“ਸੰਤ ਕਾ ਦੋਖੀ ਧਰਮ ਤੇ ਰਹਤ। ” (ਕੋਰਾ, ਖਾਲੀ, ਵਿਹੂਣਾ) 
- ਗਉ ੫. ਸੁਖ ੧੩, ੬ : ੭ (280) 
(6) ਰਹਿੰਦਾ ਹੈ 
“ਜਿਹ ਪ੍ਰਸਾਦਿ ਤੇਰਾ ਓਲਾ ਰਹਤ। ”” 
- ਗਉ ੫. ਸੁਖ ੬, ੩ : ੩ (270) 
“ਕਰਤ ਫਿਰੇ ਬਨ ਭੇਖ ਮੋਹਨ ਰਹਤ ਨਿਰਾਰ। ”” 
- ਦੇਵ ੫, ੩੧, ੧ : ੧ (534) 
(7) ਨਿਵਾਸ, ਰਹਿਣੀ 
“'ਦਸਵੈ ਦੁਆਰਿ ਰਹਤ ਕਰੇ ਤ੍ਰਿਭਿਵਣ ਸੋਝੀ ਪਾਇ। ”” 
- ਗੂਜ ੩, ੫, ੩ : ੨ (490) 
(8) ਰਹਿੰਦੀ, ਟਿਕਦੀ 
“ਬਾਰੂ ਭੀਤਿ ਬਨਾਈ ਰਚਿ ਪਚਿ ਰਹਤ ਨਹੀ ਦਿਨ ਚਾਰਿ। ”” 
- ਸੋਰ ੯, ੮, ੧ : ੧ (633) 


(9) ਦੂਰ ਹੋ ਗਏ, ਮੁਕ ਗਏ 
“ਰਹਤ ਉਪਾਧਿ ਸਮਾਧਿ ਸੁਖ ਆਸਨ ਭਗਤਿ ਵਛਲੁ ਗ੍ਰਿਹਿ ਪਾਇਓ। ”” 
- ਸਾਰ ੫, ੫੩, ੧ : ੨ (1215) 


(10) ਰਹਿਤ ਰਖਣ ਵਾਲੇ 
“ਕਹਤ ਮੁਕਤ ਸੁਨਤ ਮੁਕਤ ਰਹਤ ਜਨਮ ਰਹਤੇ। ” 
- ਸਾਰ ੫, ੧੩੩, ੨ : ੩ (1230) 


(1) ਮੁਕ ਜਾਂਦੇ ਹਨ 
“ਬਿਨਵੰਤਿ ਨਾਨਕ ਸਿਮਰਿ ਜੀਵਾ ਜਨਮ ਮਰਣ ਰਹੰਤ ਜੀਉ। ” 

- ਰਾਮ ੫. ਰੁਤੀ ੧ : ੬ (927) 
(2) ਰਹਿੰਦਾ ਹੈ 
“ਰਹੰਤ ਸੰਗ ਭਗਵਾਨ ਸਿਮਰਣ ਨਾਨਕ ਲਬਧੁੰ ਅਚੁਤ ਤਨਹ । ”” 

- ਸਸ ੫, ੧: ੪ (1354) 
ਰਹਤਉ ---- ਰਹਿੰਦਾ ਹੈ, ਵਸਦਾ ਹੈ 

“ਰੂਪੁ ਨ ਰੇਖਿਆ ਜਾਤਿ ਨ ਹੋਤੀ ਤਉ ਅਕੁਲੀਣਿ ਰਹਤਉ ਸਬਦੁ ਸੁ ਸਾਰੁ । 

- ਰਾਮ ੧, ਸਿਗੋ ੬੭ : ੩ (945) 


“ਭਜਨ ਗੋਪਾਲ ਕੀਰਤਨੰ ਅਲਪ ਮਾਯਾ ਜਲ ਕਮਲ ਰਹਤਹ । ”” 
- ਸਸ ੫, ੪੦ : ੪ (1357) 





3627 


- ਮਾਝ ੫, ਅਸ ੩੬੪ :੧4131) 


“ਬਰਤ ਨੇਮ ਸੰਜਮ ਮਹਿ ਰਹਤਾ ਤਿਨ ਕਾ ਆਢੁ ਨਾ ਪਾਇਆ। ” 
- ਗਉਂ ੫, ੧੬੪”, ੧ : ੧ (216) 
“ਅੰਨ ਤੇ ਰਹਤਾ ਦੁਖੁ ਦੇਹੀ ਸਹਤਾ। ”! (ਭਾਵ ਅੰਨ ਨਹੀਂ ਖਾਂਦਾ) 
- ਪ੍ਰਭਾ ੫, ਅਸ ੨, ੬ : ੩ (1348) 
(3) ਮੁਕਤ ਹੋ ਜਾਣਾ, ਛੁੱਟ ਜਾਣਾ 
“ਵਰਨ ਚਿਹਨ ਸਗਲਹ ਤੇ ਰਹਤਾ । ”” 
- ਗਉਂ ੫, ਬਾਅ ੪੬ : ੭ (260) 
(4) ਰਹਿੰਦੀ ਹੈ ਭਾਵ ਨਿਭ ਜਾਂਦੀ ਹੈ 
“ਜਿਹ ਪੁਸਾਦਿ ਤੇਰੋ ਰਹਤਾ ਧਰਮੁ ।  (ਪ੍ਤਿਗਿਆ (ਧਰਮ) ਨਿਭਾ ਆਉਂਦੀ ਹੈ) 
- ਗਉ ੫. ਸੁਖ ੬, ੨ : ੭ (270) 
(5) ਪੜ੍ਹੇ ਹੈ 
“ਸੁਨੀਐ ਅਵਰ ਅਵਰ ਬਿਧਿ ਬੁਝੀਐ ਬਕਨ ਕਥਨ ਰਹਤਾ। ” 
- ਗੂਜ ੫, ੧੧, ੧ : ੨ (498) 


“-ਰਹੰਤਾ ਜਨਮ ਮਰਣੇਨ ਰਮਣੰ ਨਾਨਕ ਹਰਿ ਕੀਰਤਨਹ । ”? 
- ਗਾਥਾ ੫, ੭ : ੨ (1360) 


“ਏਕ ਵਸਤੁ ਕਉ ਪਹੁਚਿ ਨ ਸਾਕੈ ਧਨ ਰਹਤੀ ਭੂਖ ਪਿਆਸਾ ਹੇ। ” 
- ਮਾਰੂ ੫, ਸੋਲਾ ੨, ੩ : ੩ (1072) 


“ਕੋਈ ਐਸੋ ਰੇ ਭਗਤੁ ਜੁ ਮਾਇਆ ਤੇ ਰਹਤੁ ਇਕੁ ਅੰਮ੍ਰਿਤ ਨਾਮੁ ਮੇਰੈ ਰਿਦੈ 
ਸਿੰਚਾ। ” 
- ਧਨਾ ੫, ਅਸ ੧, ੩ : ੨ (687) 
(2) ਰਹਿੰਦਾ 
“ਲੋਭੀ ਜੀਅੜਾ ਥਿਰੁ ਨ ਰਹਤੁ ਹੈ ਚਾਰੇ ਕੁੰਡਾ ਭਾਲੇ। ”” 
- ਰਾਮ ੧, ੧, ੨ : ੨ (876) 


““ਦੀਸਹਿ ਸਭ ਮਹਿ ਸਭ ਤੇ ਰਹਤੇ । ”? 

- ਗਉ ੫, ੮੬, ੩: ੩(181) 
(2) ਹਟਦੇ, ਰੁਕਦੇ 
“'ਦਰਬਿ ਸਿਆਣਪ ਨਾ ਓਇ ਰਹਤੇ। ” 

- ਗਉ ੫, ੮੯, ੩ : ੩ (182) 
(3) ਰਹਿੰਦੇ ਹਨ 





3628 


“ਸਾਸਿ ਸਾਸਿ ਸਿਮਰਤ ਪ੍ਰਭੁ ਰਹਤੇ । ” 
- ਗਉਂ ੫. ਬਾਅ ੬ : ੪ (251) 
(4) ਬਚਦੇ ਹਨ 
“ਕਹਤ ਮੁਕਤ ਸੁਨਤ ਮੁਕਤ ਰਹਤ ਜਨਮ ਰਹਤੇ । ” (ਜਨਮ ਮਰਨ ਦੇ ਗੇੜ ਤੋਂ 
ਮੁਕਤ ਹੋ ਜਾਂਦੇ ਹਨ।) 
- ਸਾਰ ੫, ੧੩੩, ੨ : ੨ (1230) 


“ਭਰਥਰਿ ਗੁਣ ਉਚਰੈ ਸਦਾ ਗੁਰ ਸੰਗਿ ਰਹੰਤੌ । ” 
- ਸਵ ੧, ੧੦ : ੪ (1390) 


“ਤਾ ਕੀ ਸੰਗਤਿ ਨਾਨਕੁ ਰਹਦਾ ਕਿਉ.ਕਰਿ ਮੂੜਾ ਪਾਵੈ । ” 
- ਸੂਹੀ ੧, ੯, ੪ : ੨ (731) 

“ਕਪੜੁ ਭੋਜਨੁ ਸਚੁ ਰਹਦਾ ਲਿਵੈ ਧਾਰ। ”” 

- ਰਾਮ ੫, ਵਾਰ ੧੧ : ੭ (962) 
ਹੋਰ ਰੂਪ: 
ਰਹੰਦਾ - 
“ਲਖਮੀ ਤੋਟਿ ਨ ਆਵਈ ਖਾਇ ਖਰਚਿ ਰਹੰਦਾ। ” 

- ਮਾਰੂ ੫, ਵਾਰ ੭ : ੩ (1096) 


- ਗਉਂ ੪, ਵਾਰ ੧੫ ਸ, ੪, ੨ : ੮ (309) 


“ਰਹਦੇ ਖੁਹਦੇ ਨਿੰਦਕ ਮਾਰਿਅਨੁ ਕਰਿ ਆਪੇ ਆਹਰੁ । ? 
- ਗਉਂ ੪, ਵਾਰ ੨੭ਸ, ੫, ੧: 


“ਜਨ ਨਾਨਕ ਆਪੇ ਆਪਿ ਸਭੁ ਵਰਤੈ ਜਿਉ ਰਾਖੇ ਤਿਵੈ ਰਹੰਦੇ । ” 

- ਬਿਲਾ ੪, ੬, ੪ : ੨ (800) 
ਰਹਿਣ, ਨਿਵਾਸ 
“ਮਰਤੀ ਬਾਰ ਲੇਹੁ ਲੇਹੁ ਕਰੀਐ ਭੂਤੁ ਰਹਨ ਕਿਉ ਦੀਆ। ” 

- ਸੋਰ ਕਬ, ੨, ੨ : ੨ (654) 


ਹੋਰ ਰੂਪ: 


ਰਹਨਾ - 
“ਜਿਉ ਤੁਮ ਰਾਖਹੁ ਤਿਵ ਹੀ ਰਹਨਾ। (ਰਹਿਣਾ, ਵਸਣਾ, ਨਿਵਾਸ ਕਰਨਾ) 

- ਗਉ ੫, ੮੭,੨:੧(181) 
“ਸੁਲਤਾਨ ਖਾਨ ਬਾਦਿਸਾਹ ਨਹੀ ਰਹਨਾ । ”(ਬਚਨਾ) 





3629 


- ਗਉ ੧, ਅਸ ੧੪, ੩ : ੧ (227) 
ਰਹਨਿ - 
“ਹਰਿ ਨਾਮੁ ਸਲਾਹਨਿ ਨਾਮੁ ਮਨਿ ਨਾਮਿ ਰਹਨਿ ਲਿਵ ਲਾਇ। (ਰਹਿੰਦੇ ਹਨ) 
- ਸਿਰੀ ੫, ੭੦, ੩ : ੨ (42) 
“ਮੇਰੀ ਮਤਿ ਬਉਰੀ ਮੈ ਰਾਮੁ ਬਿਸਾਰਿਓ ਕਿਨ ਬਿਧਿ ਰਹਨਿ ਰਹਉ ਰੇ। (ਰਹਿਣੀ) 
- ਆਸਾ ਕਬ, ੨੫, ੧ : ੨ (482) 
“ਆਵਨਿ ਵੰਵਨਿ ਨਾ ਰਹਨਿ ਪੂਰ ਭਰੇ ਪਹੀਆਹ। ” (ਮੁਕਦੇ) 
- ਮਾਰੂ ੧, ਅਸ ੧੦, ੨ : ੨ (1015) 
ਰਹੰਨਿ - 
“ਤਿਨਾ ਨਿਜ ਘਰਿ ਵਾਸਾ ਪਾਇਆ ਸਚੈ ਮਹਲਿ ਰਹੰਨਿ। ” (ਰਹਿੰਦੇ ਹਨ) 
- ਸਿਰੀ ੩, ਅਸ ੨੫, ੮ : ੨ (70) 
“ਡੀ ਸੋ ਸਤੀਆ ਜਾਣੀਅਨਿ ਸੀਲ ਸੰਤੋਖਿ ਰਹੰਨਿ। ” (ਰਖਨ, ਵਿਚ ਰਹਿਣ) 
- ਸੂਹੀ ੩, ਵਾਰ ੬ਸ, ੩, ੨ : ੧ (787) 
ਹਿੰਦੀਆਂ 
“ਕਰਨਿ ਭਗਤਿ ਦਿਨੁ ਰਾਤਿ ਨ ਰਹਨੀ ਵਾਰੀਆ। ” 
- ਮਾਝ ੧, ਵਾਰ ੨੨ : ੨ (148) 


ਰਹਿਣਾ, ਨਿਵਾਸ, ਟਿਕਾਉ 
“-ਰਹਨੁ ਨਹੀ ਗਹੁ ਕਿਤਨੋ । ” 


- ਗਉ ੫, ੧੪੮, ੧ : ੨ (212) 
“ਰੋਗ ਬੰਧ ਰਹਨੁ ਰਤੀ ਨ ਪਾਂਵੈ । ”” 
- ਭੈਰ ੫, ੨੦, ੩: ੩ (1141) 


“ਇਕਨੀ ਦੁਧੁ ਸਮਾਈਐ ਇਕਿ ਚੁਲੈ ਰਹਨਿ੍‌ ਚੜ੍ਹੇ । ” 
- ਆਸਾ ੧, ਵਾਰ ੨੪ਸ, ੧, ੧ : ੨ (475) 


ਰਹੰਨ੍ਹਿ - 
“ਪਇਐ ਕਿਰਤਿ ਕਮਾਵਦੇ ਜਿਵ ਰਾਖਹਿ ਤਿਵੈ ਰਹੰਨਿ। ” (ਰਹਿੰਦੇ ਹਨ) 
- ਬਿਲਾ ੪, ਵਾਰ ੧੨ਸ, ੩, ੧ : ੭ (854) 

(ਅ. ਰਹਮ) ਦਇਆ, ਕ੍ਰਿਪਾ 
“-ਰਹਮ ਤੇਰੀ ਸੁਖੁ ਪਾਇਆ ਸਦਾ ਨਾਨਕ ਕੀ ਅਰਦਾਸਿ। ”” 

- ਤਿਲੰ ੫, ੩, ੪ : ੨ (724) 
ਹੋਰ ਰੂਪ: 
ਰਹੰਮ - 
“ਜਿਸ ਨੋ ਕਰੇ ਰਹੰਮ ਤਿਸੁ ਨ ਵਿਸਾਰਦਾ। ”! (ਤਰਸ ,ਰਹਿਮ, ਕ੍ਰਿਪਾ) 

- ਗੂਜ ੫, ਵਾਰ ੪ : ੨ (516) 


ਰਹਮਾਣੁ ---- (ਅ. ਰਹਮਾਣ) ਰਹਿਮ ਕਰਨ ਵਾਲਾ, ਦਇਆਲੁ 





3630 


- ਰਾਮ ੧, ਅਸ ੧, ੭ : ੩ (903) 


- ਭੈਰ ਕਬ, ੧੫, ੪ : ੪ (1161) 


ਰਹਰਾਸਿ ---- (1) ਰਹੁਰੀਤ, ਮਰਯਾਦਾ 
“ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ । ”” 
- ਗੂਜ ੪, ਸੋਦ ੪, ੧ : ੨ (10) 
(2) ਬੇਨਤੀ, ਅਰਦਾਸ 
“ਸਾਹੁ ਪਾਤਿਸਾਹੁ ਸਭੁ ਹਰਿ ਕਾ ਕੀਆ 
ਸਭਿ ਜਨ ਕਉ ਆਇ ਕਰਹਿ ਰਹਰਾਸਿ। ”? 
- ਗਉ ੪, ਵਾਰ ੧੦ਸ, ੪, ੨ : ੪ (305) 
(ਮਹਾਨ ਕੋਸ਼ ਅਰਥ “ਨਮਸਕਾਰ” ਕਰਦੇ ਹਨ) 
“ਰਹਰਾਸਿ ਹਮਾਰੀ ਗੁਰ ਗੋਪਾਲਾ। ”” 
- ਰਾਮ ੫, ੧੩, ੪ : ੨ (886) 
(3) ਨਮਸਕਾਰ ਕੀਤੀ, ਮਥਾ ਟੇਕਿਆ 
“ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ। ” (ਭਾਵ ਗੁਰਗਦੀ 
ਦਿੱਤੀ) 
- ਰਾਮ ਬਸ, ਵਾਰ ੧ : ੬ (966) 
(1) ਰਹਵਾਂ, ਰਹਾਂ 
“ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵਤਾਰ। ”? 
= ਜਪੁ ੧, ੧5 ੨੬1) 


ਹੋਰ ਰੂਪ: 


“ਸਾ ਵਡਿਆਈ ਦੇਹਿ ਜਿਤੁ ਨਾਮਿ ਤੇਰੇ ਲਾਗਿ ਰਹਾਂ। ” (ਰਹਵਾਂ) 
- ਧਨਾ ੧, ੧, ੩" : ੨ (660) 
(2) ਰਿਹਾ 
“ਕਹਿ ਕਬੀਰ ਹੀਰਾ ਅਸ ਦੇਖਿਓ ਜਗ ਮਹ ਰਹਾ ਸਮਾਈ। ”” 
- ਆਸਾ ਕਬ, ੩੧, ੨ : ੧ (483) 
“ਮਨ ਤਉ ਮੈਗਲੁ ਹੋਇ ਰਹਾ ਨਿਕਸਿਆ 
ਕਿਉ ਕਰਿ ਜਾਇ। ” (ਰਿਹਾ ਹੈ) 
ਗੂਜ ੫, ਵਾਰ ੪ਸ, ਕਬ, ੧ : ੨ (509) 
“ਹਮਰਾ ਝਗਰਾ ਰਹਾ ਨ ਕੋਉ।” 
- ਭੈਰ ਕਬ, ੭, ੧ : ੧(1158) 





3631 


“ਭਾਈ ਰੇ ਗੁਰਮਤਿ ਸਾਚਿ ਰਹਾਉ। ” 
- ਸਿਰੀ ੩, ੪੪, ੧ : ੧ (30) 
(2) ਟਿਕਿਆ ਹੋਇਆ ਹਾਂ 
“ਮੈ ਧਰ ਤੇਰੀ ਪਾਰਬ੍ਰਹਮ ਤੇਰੈ ਤਾਣਿ ਰਹਾਉ। ” 
- ਸਿਰੀ ੫, ੮੨, ੩ : ੨ (46) 
(3) ਰਹਿੰਦਾ ਹਾਂ 
“ਮੈ ਗੁਰਬਾਣੀ ਆਧਾਰੁ ਹੈ ਗੁਰਬਾਣੀ ਲਾਗਿ ਰਹਾਉ। ”” 
- ਸੂਹੀ ੪, ਅਸ ੨, ੮ : ੨ (759) 
“ਜਿਉ ਤੂ ਰਾਖਹਿ ਤਿਵੈ ਰਹਾਉ । ” 
- ਬਸੰ ੧, ਅਸ ੪, ੪ : ੨ (1189) 
“ਸਦਾ ਸਚੇ ਕੇ ਗੁਣ ਗਾਵਾਂ ਭਾਈ ਸਦਾ ਸਚੇ ਕੈ ਸੰਗਿ ਰਹਾਉ। ” (ਰਵਾਂ) 
- ਸਲੋ ੩, ੫੧ : ੫ (1419) 
(4) ਰਹਿਣ ਦਿਆਂ, ਛੱਡ ਦਿਆਂ 
“ਇੜਾ ਪਿੰਗੁਲਾ ਅਉਰੁ ਸੁਖਮਨਾ ਪਉਨੈ ਬੰਧਿ ਰਹਾਉ ਗੋ। ” 
- ਰਾਮ ਨਾਮ, ੨, ੨ : ੧ (973) 


“ਅਉਰ ਮੁਏ ਕਿਆ ਰੋਈਐ ਜਉ ਆਪਾ ਥਿਰੁ ਨ ਰਹਾਇ। ”? 
- ਗਉਂ ਕਬ, ੬੪, ੨ : ੧ (337) 
(2) ਰਖਦਾ ਹੈ 
“ਹਉਮੈ ਮੇਰਾ ਵਡ ਰੋਗੁ ਹੈ ਵਿਚਹੁ ਠਾਕਿ ਰਹਾਇ। ”” 
- ਸੂਹੀ ੫, ਅਸ ੩, ੨੧ : ੨ (756) 
“ਵਿਣੁ ਥੰਮ੍ਹਾ ਗਗਨੂ ਰਹਾਇ ਸਬਦੁ ਨੀਸਾਣਿਆ। ” (ਖੜਾ ਰਖਦਾ ਹੈ) 
- ਮਲਾ ੧, ਵਾਰ ੧ : ੩ (1279) 
“ਕਬੀਰ ਹਰਦੀ ਪੀਰਤਨੁ ਹਰੈ ਚੂਨ ਚਿਹਨੁ ਨ ਰਹਾਇ। ” 
- ਸਲੋ ਕਬ, ੫੭ : ੧ (1367) 


ਹੋਰ ਰੂਪ: 
ਰਹਾਇਆ - 
“ਹਉਮੈ ਮੇਰਾ ਠਾਕਿ ਰਹਾਇਆ। ”! (ਰਖਿਆ) 


- ਮਾਝ ੩, ਅਸ ੨, ੬ :੨6110) 
“ਬਿੰਦੁ ਤੇ ਜਿਨਿ ਪਿੰਡੁ ਕੀਆ ਅਗਨਿ ਕੁੰਡ 
ਰਹਾਇਆ। ” (ਰਖਿਆ ਭਾਵ ਟਿਕਾਇਆ) 
- ਆਸਾ ਕਬ, ੨੩, ੧ : ੧ (481) 
ਰਹਾਇਦਾ - 
“ਹੁਕਮੇ ਸੁਰਗੁ ਮਛੁ ਪਇਆਲਾ ਹੁਕਮੇ ਕਲਾ ਰਹਾਇਦਾ। ” (ਰਖਦਾ ਭਾਵ ਧਾਰਨ 
ਕਰਦਾ ਹੈ) 
- ਮਾਰੂ ੧, ਸੋਲਾ ੧੬, ੧੦ : ੩ (1037) 
“ਅਗਨਿ ਪਾਣੀ ਜੀਉ ਜੋਤਿ ਤੁਮਾਰੀ ਸੁੰਨੇ ਕਲਾ ਰਹਾਇਦਾ। ” (ਰਖਦਾ ਹੈ) 
- ਮਾਰੂ ੧, ਸੋਲਾ ੧੭, ੨ : ੩ (1037) 





3632 


ਰਹਾਇਲੇ --- ਰਹਿੰਦਾ ਹੈ 
“ਆਕਾਸਿ ਗਗਨੁ ਪਾਤਾਲਿ ਗਗਨੁ ਹੈ ਚਹੁ ਦਿਸਿ ਗਗਨੁ ਰਹਾਇਲੇ। ” 
- ਗੋਂਡ ਕਬ, ੩, ੧ : ੧ (870) 


“ਆਬ ਖਾਕੁ ਜਿਨਿ ਬੰਧਿ ਰਹਾਈ ਧੰਨੁ ਸਿਰਜਣਹਾਰੋ । ” 

- ਸਿਰੀ ੧, ੨੮, ੧: ੨ (24) 
“ਚੰਚਲ ਤ੍ਰਿਸਨਾ ਸੰਗਿ ਬਸਤੁ ਹੈ ਯਾ ਤੇ ਥਿਰੁ ਨ ਰਹਾਈ। ” (ਰਹਿੰਦੀ) 

- ਗਉ ੯, ੪, ੧ : ੨ (219) 
“ਸੀਤਲਾ ਠਾਕ ਰਹਾਈ। ” (ਰਖੀ) 

- ਸੋਰ ੫, ੭੫, ੧ : ੩ (627) 
“ਜਤਨ ਕਰੈ ਬਿੰਦੁ ਕਿਵੈ ਨ ਰਹਾਈ। (ਰਖ ਸਕਦਾ, ਰੋਕ ਸਕਦਾ) 

- ਰਾਮ ੧, ਅਸ ੬, ੫ : ੧ (906) 

ਹੋਰ ਰੂਪ: 
ਰਹਾਈਆ - 
“ਕਰਮਿ ਮਿਲੈ ਨਾਹੀ ਠਾਕਿ ਰਹਾਈਆ। ”? (ਰਖੀਆਂ) 

- ਆਸਾ ੧, ੧, ੩ : ੪ (349) 
(1) ਮੁਕ ਜਾਣਾ 
“ਏਕ ਸਰੇਵੈ ਤਾ ਗਤਿ ਮਿਤਿ ਪਾਵੈ ਆਵਣੁ ਜਾਣੁ ਰਹਾਈ। ”” 

- ਰਾਮ ੧, ਓਅੰ ੬ : ੪ (930) 


“ਸਚੈ ਸਬਦਿ ਰਤੇ ਬੈਰਾਗੀ ਆਵਣੁ ਜਾਣੁ ਰਹਾਈ ਹੈ। (ਰਹਿ ਜਾਂਦਾ ਭਾਵ ਮੁਕ 
ਜਾਂਦਾ ਹੈ।) 


- ਮਾਰੂ ੩, ਸੋਲਾ ੧, ੧੧ : ੩ (1044) 


-<< (1) ਬਚ ਸਕਦੇ/ਟਿਕ ਸਕਦੇ/ਰਹਿ ਸਕਦੇ ਹਾਂ 
“ਅਵਰ ਓਟ ਮੈ ਸਗਲੀ ਦੇਖੀ ਇਕ ਤੇਰੀ 
ਓਟ ਰਹਾਈਐ। ”” 
- ਸੋਰ ੫, ੬੨, ੩ : ੩ (625) 
(2) ਰਖਿਆ ਜਾ ਸਕਦਾ ਹੈ 
“ਸਤਿਗੁਰੁ ਭੇਟੈ ਤਾ ਸਹਸਾ ਤੂਟੈ ਧਾਵਤ ਵਰਜਿ ਰਹਾਈਐ। ”” 
- ਸੂਹੀ ੧, ੮, ੩ : ੧ (730) 


“ਸਚੀ ਬਾਣੀ ਸਿਉ ਚਿਤੁ ਲਾਗੈ ਆਵਣੁ ਜਾਣੁ ਰਹਾਏ । ” 
- ਸਿਰੀ ੩, ਅਸ ੨੨, ੫ : ੩ (67) 
(2) ਰਖਦਾ ਹੈ 
“ਆਵਣੁ ਜਾਣਾ ਠਾਕਿ ਰਹਾਏ ਸਚੈ ਨਾਮਿ ਸਮਾਵਣਿਆ। ” (ਰਖਦਾ ਹੈ) 
- ਮਾਝ ੧, ਅਸ ੧, ੭ : ੩ (109) 
“ਕਲ ਜੁਗਿ ਧਰਮ ਕਲਾ ਇਕ ਰਹਾਏ। (ਰਖਦਾ ਹੈ, ਰਹਿ ਜਾਂਦੀ ਹੈ ।) 
- ਰਾਮ ੩, ੧, ੪ : ੧ (880) 





3633 


(1) ਥਾਪੇ, ਥਿਰ ਕੀਤੇ 
“ਭਗਤ ਸਚੈ ਦਰਿ ਸੋਹਦੇ ਸਚੈ ਸਬਦਿ ਰਹਾਏ। ” 
- ਗੂਜ ੩, ਵਾਰ ੧੧ : ੧ (513) 


“ਪੀਰ ਪੈਕਾਬਰ ਅਉਲੀਏ ਕੋ ਥਿਰੁ ਨ ਰਹਾਸੀ। ” 
- ਮਾਰੂ ੫, ਵਾਰ ੧੭ : ੫ (1100) 


“ਦੇਹੀ ਨਗਰੀ ਨਉ ਦਰਵਾਜੇ ਸੋ ਦਸਵਾ ਗੁਪਤੁ ਰਹਾਤਾ ਹੇ । ” 
- ਮਾਰੂ ੧, ਸੋਲਾ ੧੧, ੪ : ੩ (1031) 


(1) ਰਹਿੰਦਾ ਭਾਵ ਟਿਕਦਾ 
“ਜਹ ਅਬੋਲ ਤਹ ਮਨੁ ਨ ਰਹਾਵਾ। ”” 
- ਗਉਂ ਕਬ, ਬਾਅ ੨ : ੨ (340) 
(2) ਟਿਕਾਵਾਂ 
“ਘਟ ਹੀ ਭੀਤਰਿ ਸੋ ਸਹੁ ਤੋਲੀ ਇਨ ਬਿਧਿ ਚਿਤੁ ਰਹਾਵਾ। ”” 
- ਸੂਹੀ ੧, ੯, ੨ : ੨ (731) 


ਹੋਰ ਰੂਪ: 
ਰਹਾਂਵੈ - 
“ਹੁਕਮੈ ਧਰਿ ਅਧਰ ਰਹਾਂਵੈ। ” (ਟਿਕਾਉ'ਦਾ/ਰਖਦਾ ਹੈ) 


- ਗਉਂ ੫. ਸੁਖ ੧੧, ੧ : ੫ (277) 
“ਏਕੋ ਚੇਤੈ ਮਨੂਆ ਨ ਡੋਲੈ ਧਾਵਤੁ ਵਰਜਿ ਰਹਾਵੈ। ” (ਰਖੇ) 
- ਸੋਰ ੧, ਅਸ ੧, ੨ : ੩ (634) 
(1) ਰੁਕ, ਮੁਕ 
“ਧੰਧਾ ਧਾਵਤ ਰਹਿ ਗਏ ਲਾਗਾ ਸਾਚਿ ਪਿਆਰੁ । ” 
- ਸਿਰੀ ੩, ੫੩, ੪ : ੩ (34) 
“ਹਉਮੈ ਮੇਰਾ ਰਹਿ ਗਇਆ ਸਚੈ ਲਇਆ ਮਿਲਾਇ। ? (ਮੁਕ ਗਿਆ) 
- ਸਿਰੀ ੩, ੫੫, ੩ : ੩ (35) 
“ਹਉ ਰਹਿ ਨ ਸਕਾ ਬਿਨੁ ਦੇਖੇ ਪ੍ਰੀਤਮਾ ਮੈ ਨੀਰੁ ਵਹੇ ਵਹਿ ਚਲੈ ਜੀਉ। ” (ਰੁਕ, 
ਟਿਕ) 
- ਮਾਝ ੪, ੧, ੩ : ੩ (94) 
“ਖਿਨੁ ਪਥੁ ਰਹਿ ਨ ਸਕੈ ਜੀਉ ਬਿਨੁ ਹਰਿ 
ਪਿਆਰੇ। ” (ਭਾਵ ਜੀ ਨ ਸਕੇ) 
- ਗਉ ੩, ਛੰਤ ੧, ੧ :੨ (243) 
“ਆਵਣੁ ਜਾਣਾ ਰਹਿ ਗਏ ਮਨਿ ਵੁਠਾ ਨਿਰੰਕਾਰੁ । ” (ਮੁਕ ਗਿਆ) 
- ਸੂਹੀ ੫, ਅਸ ੩, ੬ : ੧ (760) 


“ਨਾਨਕ ਆਖੈ ਗੋਰ ਸਦੇਈ ਰਹਿਓ ਪੀਣਾ ਖਾਣਾ। ” (ਮੁਕ ਗਿਆ) 





3634 


- ਸਿਰੀ ੧, ੨੮, ੪ : ੨ (24) 
(2) ਬਚੇ 
“ਕੋਇ ਨ ਰਹਿ ਹੈ ਰਾਜਾ ਰਾਨਾ। ? 
- ਭੈਰ ਕਬ, ੨, ੧ : ੨ (1157) 
“ਕਬੀਰ ਇਹ ਚਿਤਾਵਨੀ ਮਤ ਸਹਸਾ ਰਹਿ ਜਾਇ। ” 
- ਸਲੋ ਕਬ, ੪੪ : ੧ (1366) 


(1) ਮੁਕ ਗਿਆ, ਵੇਖੋ ਰਹਿ (2) 


“ਹਮਰਾ ਜੋਰ ਸਭੁ ਰਹਿਓ ਮੇਰੇ ਬੀਰ। ”” 
- ਗੂਜ ੩, ੭, ੧" : ੧ (494) 


(2) ਰਿਹਾ ਹੈ 
“ਪੂਰਨ ਪੂਰਿ ਰਹਿਓ ਸਭ ਜਾਇ। ” 


- ਗਉਂ ੫, ੭੭, ੪ : ੨ (178) 
“ਸੀਖ ਸਿਖਾਇ ਰਹਿਓ ਅਪਨੀ ਸੀ ਦੁਰਮਤਿ ਤੇ ਨ ਟਰੈ। (ਰਿਹਾ ਹਾਂ) 
- ਦੇਵ ੯, ੧, ੧" : ੨ (536) 
(3) ਰਹੋ 
“ਜਨ ਨਾਨਕ ਜਗੁ ਜਾਨਿਓ ਮਿਥਿਆ ਰਹਿਓ ਰਾਮ ਸਰਨਾਈ। ”” 
- ਗਉਂ ੯, ੨, ੨ : ੨ (219) 
(4) ਬਚ ਰਿਹਾ (ਗਿਆ) 
“ਜਨਮ ਮਰਨ ਤੁਝ ਤੇ ਰਹਿਓ। ? 
- ਗਉ ੫ ਅਸ ੧੩, ੬ : ੨ (241) 
“ਸਾਧਸੰਗਤਿ ਭਗਵਾਨ ਭਜਨ ਬਿਨੁ ਕਹੀ ਨ ਸਚ ਰਹਿਓ। ”” (ਬਚ ਰਿਹਾ) 
- ਗਉਂ ਕਬ, ੫੯, ੧" : ੨ (336) 
(5) ਰਹਿੰਦਾ ਹੈ 
“ਰਹਿਓ ਝਝਕਿ ਨਾਹੀ ਪਰਵਾਨਾ। ”” 
- ਗਉ ਕਬ, ਬਾਅ ੧੫ : ੨ (341) 
(6) ਰਹਿ ਗਿਆ, ਬਚਿਆ 
“ਕਉਨ ਕੋ ਕਲੰਕੁ ਰਹਿਓ ਰਾਮ ਨਾਮੁ ਲੇਤ ਹੀ। ”” 
- ਟੋਡੀ ਨਾਮ, ੨, ੧" : ੧ (718) 
(7) ਰਖੇ ਹਨ 
“ਏ ਦੁਇ ਅਖਰ ਨਾ ਖਿਸਹਿ ਸੋ ਗਹਿ ਰਹਿਓ ਕਬੀਰੁ। ? 
- ਸਲੋ ਕਬ, ੧੭੧ : ੨ (1373) 
ਰਹਿਓਸੁ ---- ਬਚਿਆ, ਬਾਕੀ ਰਿਹਾ 
“ਪੁਤ੍ਰ ਮੀਤ ਧਨੁ ਕਿਛੂ ਨ ਰਹਿਓ ਸੁ ਛੋਡਿ ਗਇਆ ਸਭ ਭਾਈ ਸਾਕੁ । ” 
- ਬਿਲਾ ੫, ੧੦੪, ੨ : ੧ (825) 
ਰਹਿਆਉ --- ਰਹੀ 
“ਤਾ ਤੇ ਅੰਗਦੁ ਲਹਣਾ ਪ੍ਰਗਟਿ ਤਾਸ ਚਰਣਹ ਲਿਵ ਰਹਿਆਉ। ”” 
- ਸਵ ੩, ੧੫ : ੨ (1395) 


ਰਹਿਆ ---- (1) ਰਿਹਾ 





3635 


“ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ। ”? 
- ਜਪੁ ੧, ੫ : ੭ (2) 

(2) ਬਾਕੀ ਬਚਿਆ 
“ਗਇਆ ਭਰਮੁ ਰਹਿਆ ਪਰਮਾਨੰਦਾ। ” 

- ਗਉਂ ਕਬ, ੨੦, ੩ : ੨ (327) 
“ਜੋ ਗੁਰ ਮੇਲਿ ਸਵਾਰਿਆ ਪਿਆਰੇ ਤਿਨ ਕਾ ਰਹਿਆ ਮੂਲੂ। ” (ਰਹਿ ਗਿਆ, ਬਚ 
ਗਿਆ, ਪਕਾ ਹੋ ਗਿਆ) 

- ਸੋਰ ੫, ਅਸ ੨, ੪ : ੪ (641) 
(3) ਮੁਕ ਗਈ, ਖਤਮ ਹੋ ਗਈ 
“ਜੋਤਿ ਮਿਲੀ ਸੰਗਿ ਜੋਤਿ ਰਹਿਆ ਘਾਲਦਾ। ”” 

- ਗੂਜ ੫, ਵਾਰ ੨੧ : ੪ (524) 
“ਅਸਥਿਰੁ ਥੀਆ ਅੰਮ੍ਰਿਤ ਪੀਆ ਰਹਿਆ ਆਵਣ ਜਾਣੀ। ”” 

- ਵਡ ੫, ਛੰਤ ੧, ੧ : ੪ (576) 
(4) ਬਚ ਗਿਆ 
“ਜਿਸੁ ਆਇਆ ਹਥਿ ਨਿਧਾਨੁ ਸੁ ਰਹਿਆ ਭਾਲਣੋ । ” 

- ਰਾਮ ੫, ਵਾਰ ੧੩ : ੫ (963) 


ਬਿਨਾ 
“ਰੋਗ ਰਹਿਤ ਮੇਰਾ ਸਤਿਗੁਰੁ ਜੋਗੀ। ”” 


- ਭੈਰ ੫, ੨੦, ੧" : ੨ (1140) 
ਹੋਰ ਰੂਪ: 
ਰਹਿਤੰ - 
“ਨਵੰਤ ਦੁਆਰਿ ਭੀਤ ਰਹਿਤੰ ਬਾਇ ਰੂਪੰ ਅਸਥੰਭਨਹ। ” 
- ਸਸ ੫, ੪ : ੨ (1354) 


“ਉਪਜਤ ਬਿਨਸਤ ਰੋਵਤ ਰਹਿਬੋ । ? 
- ਗਉ ਕਬ, ੮, ੧" : ੨ (325) 
(1) ਰਹਿੰਦੀ ਹੈ 
“ਮੇਰੇ ਮਨ ਅਹਿਨਿਸਿ ਰਹੀ ਨਿਤ ਆਸਾ। ”” 
- ਸਿਰੀ ੩, ੪੧, ੧" : ੧ (29) 
(2) ਰਹਿ ਗਈ 
“ਮੂਲੁ ਨ ਬੁਝੈ ਆਪਣਾ ਵਸਤੁ ਰਹੀ ਘਰ ਬਾਰਿ। ” 
- ਸਿਰੀ ੧, ਅਸ ੬, ੨ : ੨ (56) 
“ਹਉ ਬਨੁ ਬਨੋ ਦੇਖਿ ਰਹੀ ਤ੍ਰਿਣੂ ਦੇਖਿ ਸਬਾਇਆ ਰਾਮਾ। ” (ਰਹਿ ਗਈ, ਥਕ 
ਗਈ) 
- ਆਸਾ ੧, ਛੰਤ ੨, ੪ : ੧ (437) 
“ਜੋਗੀ ਬਪੁੜਾ ਖੇਲਿਓ ਆਸਨਿ ਰਹੀ ਬਿਭੂਤਿ। ” 
- ਸਲੋ ਕਬ, ੪੮ : ੨ (1367) 
(3) ਹੋਈ ਹੈ 





3636 


“ਸਿਧ ਸਾਧਿਕ ਅਰੁ ਜਖ੍ ਕਿੰਨਰ ਨਰ ਰਹੀ ਕੰਚਿ ਉਰਝਾਇ। ” 
- ਗੂਜ ੫, ੨੧, ੨ : ੧ (500) 
(4) ਖਤਮ ਹੋ ਗਈ, ਮੁਕ ਗਈ 
“ਮਨ ਸਗਲ ਸਿਆਨਪ ਰਹੀ। ” 
- ਦੇਵ ੫, ੭, ੧": ੧ (529) 
“ਮਾਈ ਧੀਰਿ ਰਹੀ ਪ੍ਰਿਅ ਬਹੁਤੁ ਬਿਰਾਗਿਓ। ”” 
- ਸਾਰ ੫, ੫, ੧" : ੧ (1203) 
ਰਹੀਅਹਿ --- ਰਹਿੰਦੀ ਹੈ 
“ਤੂੰ ਕਾਇਆ ਰਹੀਅਹਿ ਸੁਪਨੰਤਰਿ ਤੁਧੁ ਕਿਆ ਕਰਮ ਕਮਾਇਆ। ”” 
- ਗਉ ੧, ੧੩, ੩ : ੧ (155) 
ਰਹੀਆ ---- (1) ਰਹਿੰਦੀ, ਰਹੀ, ਰਹੋ 
“ਨਾਨਕ ਸਚੇ ਨਾਮ ਵਿਣੁ ਕਿਸੈ ਨ ਰਹੀਆ ਲਜ। ? 
- ਗੂਜ ੫, ਵਾਰ ੨ਸ, ੫, ੨ : ੨ (518) 


“ਕਾਈ ਬਾਤ ਨ ਰਹੀਆ ਊਰੀ। ”" (ਰਹੀ) 


- ਸੋਰ ੫, ੫੮, ੧ : ੨ (623) 
“ਮੇਰੇ ਮਨ ਸਾਧ ਸੰਗਤਿ ਮਿਲਿ ਰਹੀਆ। ? (ਰਹੋ) 
- ਬਿਲਾ ੪, ੭, ੧" : ੧ (835) 
(2) ਰਹਿ ਜਾਣਾ, ਘਟ ਜਾਣਾ, ਰੁਕ ਜਾਣਾ 
“ਅਧਿਕ ਬਕਉ ਤੇਰੀ ਲਿਵ ਰਹੀਆ। ” 
- ਪੁਭਾ ੧, ੧੨, ੧ : ੨ (1330) 


- ਗਉਂ ੫, ੯੩, ੧ : ੩ (183) 
“ਭਉ ਭਜਿ ਜਾਇ ਅਭੈ ਹੋਇ ਰਹੀਐ। ”” 
- ਗਉਂ ਕਬ, ੯, ੧" : ੨ (325) 
“ਕਿਉ ਰਹੀਐ ਉਠਿ ਚਲਣਾ ਬੁਝੁ ਸਬਦ ਬੀਚਾਰਾ। (ਟਿਕੇ ਰਹਿ ਸਕਦੇ ਹਾਂ) 
- ਮਾਰੂ ੧, ਅਸ ੬, ੧" : ੧ (1012) 
(2) ਨਿਰੰਤਰ ਕਾਰਜ ਕਰਨਾ, ਰਹੀਏ 
“ਅਪਿਉ ਪੀਅਉ ਅਕਥੁ ਕਥਿ ਰਹੀਐ । ”” 
- ਗਉ ੧, ਅਸ ੧੫, ੨ : ੧ (227) 
(3) ਰਹੀਏ, ਰਹਿ ਸਕੀਦਾ ਹੈ 
“ਹਰਿ ਬਿਨੁ ਕਿਉ ਰਹੀਐ ਗੁਰ ਸਬਦਿ ਪਛਾਨੇ। ?” 
- ਬਿਲਾ ੧, ੪, ੧: ੪ (796) 
(4) ਰਹਿਣਾ ਚਾਹੀਦਾ ਹੈ 
“ਜੋ ਪਭ ਕੀਏ ਭਗਤਿ ਤੇ ਬਾਹਜ ਤਿਨ ਤੇ ਸਦਾ ਡਰਾਨੇ ਰਹੀਐ । ? 
- ਗਉਂ ਕਬ, ੪੪, ੧" : ੨ (332) 
“ਜਿਸਹਿ ਬੁਝਾਏ ਸੋਈ ਬੂਝੇ ਬਿਨੁ ਬੂਝੇ ਕਿਉ ਰਹੀਐ। ” (ਰਹਿਣ ਦਾ ਕੀ ਲਾਭ) 
- ਗਉ ਕਬ, ੫੧, ੩ : ੧ (334) 





3637 


(5) ਰਖੀਏ 
“ਤਜਿ ਬਾਵੇ ਦਾਹਨੇ ਬਿਕਾਰਾ ਹਰਿ ਪਦੁ ਦ੍ਰਿੜ ਕਰਿ ਰਹੀਐ। ”” 
- ਗਉਂ ਕਬ, ੫੧, ੪ : ੧ (334) 
(6) ਭਾਵ ਜੀਵੀਏ 
“ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ। ” 
- ਧਨਾ ੧, ੨, ੫ : ੧(661) 
“ਦਾਸਨਿ ਦਾਸਦਾਸ ਹੋਇ ਰਹੀਐ ਜੋ ਜਨ ਰਾਮ ਭਗਤ ਨਿਜ ਭਈਆ। ? 
- ਬਿਲਾ ੪, ਅਸ ੩, ੩ : ੧ (834) 
(7) ਜਾਈਏ 
“ਹੋਇ ਰਹੀਐ ਸਗਲ ਕੀ ਰੀਨਾ। ”” 
- ਗੋਂਡ ੫, ੧੧, ੧ : ੩ (866) 
(8) ਰਹਿੰਦਾ ਹੈ 
“ਕਹ ਬੈਸਹੁ ਕਹ ਰਹੀਐ ਬਾਲੇ ਕਹ ਆਵਹੁ ਕਹ ਜਾਹੋ। ”” 
- ਰਾਮ ੧, ਸਿਗੋ, ੨ : ੩ (938) 


ਰਹੀਏਹਿ ---- ਰਹਿ ਗਈ ਹੈ 


- ਗਉ ੧, ੧੩, ੨ : ੪ (155) 


- ਮਾਰੂ ੧, ਸੋਲਾ ੨੨, ੯ : ੨ (1043) 
“ਤਜਿ ਲਾਜ ਅਹੰਕਾਰੁ ਸਭੁ ਤਜੀਐ ਮਿਲਿ ਸਾਧੂ ਸੰਗਿ ਰਹੀਜੈ । (ਰਹੀਏ, ਨਿਵਾਸ 


- ਕਲਿ ੪, ਅਸ ੬, ੨ : ੧ (1326) 
“ਐਸਾ ਵਰਤੁ ਰਹੀਜੈ ਪਾਡੇ ਹੋਰ ਬਹੁਤੁ ਸਿਖ ਕਿਆ ਦੀਜੈ । ? 


- ਸਾਰ ੪, ਵਾਰ ੨੧ਸ, ੩, ੨ : ੫ (1245) 


(ਅ. ਰਹੀਮ) ਕ੍ਰਿਪਾਲੂ, ਰਹਿਮ ਕਰਨ ਵਾਲਾ 
“ਕਿਰਪਾ ਧਾਰਿ ਰਹੀਮ। ”? 
- ਰਾਮ ੫, ੯, ੧" : ੨ (885) 


- ਮਾਰੂ ੫, ਸੋਲਾ ੧੨, ੧੫ : ੨ (1084) 


- ਤਿਲੰ ਨਾਮ, ੨, ੧ : ੧ (727) 





3638 


“ਸਭ ਦੁਨੀ ਆਵਣ ਜਾਵਣੀ ਮੁਕਾਮੁ ਏਕੁ ਰਹੀਮੁ। ” 
- ਸਿਰੀ ੧, ਅਸ ੧੭, ੬ 


“ਪ੍ਰਭੁ ਸਰਣਾਈ ਸਦਾ ਰਹੁ ਦੁਖੁ ਨ ਵਿਆਪੈ ਕੋਇ। ? 
੍‌੍ ੍‌੍ - ਸਿਰੀ ੫, ੮੪, ੧" : ੨ (47) 
(2) ਰਹੋ (ਸਹਾਇਕ ਕਿਰਿਆ) 
“ਕਰਿ ਸਿਦਕੁ ਕਰਣੀ ਖਰਚੁ ਬਾਧਹੁ ਲਾਗਿ ਰਹੁ ਨਾਮੇ। ? 
- ਸਿਰੀ ੧, ਅਸ ੧੭, ੧" : ੨ (64) 
“ਢਚੇਤਿ ਸੁਚੇਤ ਚਿਤ ਹੋਇ ਰਹੁ ਤਉ ਲੈ ਪਰਗਾਸੁ ਉਜਾਰਾ। ? (ਰਹੋ, ਹੋ ਜਾ) 
- ਗਉਂ ਕਬ, ੭੩, ੨ : ੨ (339) 
“ਸਤਿਗੁਰ ਕੈ ਭਾਣੈ ਕਰਹਿ ਕਾਰ ਸਤਿਗੁਰ ਕੈ ਭਾਣੈ ਲਾਗਿ ਰਹੁ । ” (ਰਹੁ, ਰਹਿ) 
- ਆਸਾ ੩, ਛੰਤ ੭, ੭ : ੫ (441) 
“ਕਬੀਰ ਰੋੜਾ ਹੋਇ ਰਹੁ ਬਾਟ ਕਾ ਤਜਿ ਮਨ ਕਾ ਅਭਿਮਾਨੁ। ? (ਰਹੋ ਭਾਵ ਹੋ ਜਾ) 
- ਸਲੋ ਕਬ, ੧੪੬ : ੧ (1372) 


(3) ਰੁਕ, ਠਹਿਰ 
“ਰਹੁ ਰਹੁ ਰੀ ਬੁਰੀਆ ਘੂੰਘਟੁ ਜਿਨਿ ਕਾਢੈ । ” 


- ਆਸਾ ਕਬ, ੩੪, ੧" : ੧ (484) 
“ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਬਿਖੈ ਰਸ ਇਨ ਸੰਗਤਿ ਤੇ ਤੂ ਰਹੁ ਰੇ। ” (ਰੁਕ, 
ਹਟ, ਬਚ) 
- ਕੇਦਾ ੪, ੧,੧:੧(1118) 


(1) ਰਹੇ ਹਨ 
“ਆਖਿ ਆਖਿ ਰਹੇ ਲਿਵ ਲਾਇ। ” (ਭਾਵ ਹੋ ਗਏ) 
- ਜਪੁ ੧, ੨੬ : ੧੦ (5) 
“ਕਹਣੈ ਵਾਲੇ ਤੇਰੇ ਰਹੇ ਸਮਾਇ। ? (ਗਏ) 
- ਆਸਾ ੧, ਸੋਦ ੨, ੧ : ੪ (9) 
“ਪੁਤੁ ਕਲਤੁ ਕੁਟੰਬੁ ਹੈ ਇਕਿ ਅਲਿਪਤੁ ਰਹੇ ਜੋ ਤੁਧੁ ਭਾਇਆ। ” (ਰਹਿੰਦੇ ਹਨ) 
- ਮਾਝ ੧, ਵਾਰ ੩ : ੭ (139) 
(2) ਰਹਿ ਗਈਆਂ, ਨਾਕਾਮ ਰਹੀਆਂ, ਮੁਕ ਗਏ 
“ਸਭਿ ਸੰਜਮ ਰਹੇ ਸਿਆਣਪਾ। ”” 
- ਸਿਰੀ ੧, ਆਸਾ ੨੮, ੧੭ : ੧ (72) 
“ਅਖੀ ਅੰਧੁ ਜੀਭ ਰਸੁ ਨਾਹੀ ਰਹੇ ਪਰਾਕਉ ਤਾਣਾ । ” 
- ਸਿਰੀ ੪, ਪਹ ੨, ੪ : ੩ (76) 
“ਆਵਣ ਜਾਣ ਰਹੇ ਸੁਖ ਸਾਰੇ। ” (ਮੁਕ ਗਏ) 
- ਗਉ ੫, ੧੨੫, ੧: ੨ (191) 
“ਪੋਥੀ ਪੰਡਿਤ ਰਹੇ ਪੁਰਾਣ। (ਭਾਵ ਨਹੀਂ ਮੰਨੇ ਜਾਂਦੇ) 
- ਰਾਮ ੧, ਅਸ ੧, ੭ : ੨ (903) 
(1) ਥਕ ਗਏ 
“ਜੋਗੀ ਜਤਨ ਕਰਤ ਸਭਿ ਹਾਰੇ ਗੁਨੀ ਰਹੇ ਗੁਨ ਗਾਈ। ”” 
- ਗਉ ੯, ੪, ੨:੧(219) 





3639 


“ਦੇਦਾ ਰਹੈ ਨ ਚੂਕੈ ਭੋਗੁ । ”” 
੍‌੍ - ਆਸਾ ੧, ਸੋਦ ੩, ੩ : ੨ (9) 
“ਮੁਕਾਮੁ ਤਾ ਪਰੁ ਜਾਣੀਐ ਜਾ ਰਹੈ ਨਿਹਚਲੁ ਲੋਕ। ” (ਰਵੈ) 
- ਸਿਰੀ ੧, ਅਸ ੧੭, ੧ : ੨ (64) 
“ਦੁਖੁ ਸੁਖੁ ਭਾਣਾ ਤੇਰਾ ਹੋਵੈ ਵਿਣੁ ਨਾਂਵੈ ਜੀਉ ਰਹੈ ਨਾਹੀ। ” (ਭਾਵ ਟਿਕਦਾ) 
- ਆਸਾ ੧, ੧੯, ੪ : ੨ (354) 
“ਜੋ ਕਿਛੁ ਕਰਹਿ ਸੋਈ ਸੋਈ ਜਾਣੈ ਰਹੈ ਨ ਕਛੂਐ ਛਾਨੀ। ” (ਰਹਿੰਦੀ) 
- ਸੋਰ ੫, ੨੬, ੧" : ੨ (616) 
(2) ਚੁਕਾ ਹੈ 
“ਸਬਦਿ ਮਰੈ ਸੋ ਮਰਿ ਰਹੈ ਫਿਰਿ ਮਰੈ ਨ ਦੂਜੀ ਵਾਰ। ” 
- ਸਿਰੀ ੧, ਅਸ ੮, ੭ : ੧ (58) 
(3) ਬਚੇ 
“ਦੋਜਕਿ ਪਉਦਾ ਕਿਉ ਰਹੈ ਜਾ ਚਿਤਿ ਨ ਹੋਇ ਰਸੂਲਿ।” 
- ਗਉ ੫, ਵਾਰ ਦਸ, ੫, ੨ : ੨ (320) 
“ਐ ਜੀ ਕਿਆ ਮਾਗਉ ਕਿਛੁ ਰਹੈ ਨ ਦੀਸੈ ਇਸੁ ਜਗ ਮਹਿ ਆਇਆ ਜਾਈ। ”? 
(ਕਾਇਮ ਰਹੇ, ਸਥਿਰ ਰਹੇ) 
- ਗੂਜ ੧, ਅਸ ੩, ੮ : ੧ (504) 
(4) ਮੁਕ ਜਾਣਾ 
“ਆਵਣ ਜਾਣੁ ਰਹੈ ਥਿਰੁ ਨਾਮਿ ਸਮਾਣੇ। ” 
- ਆਸਾ ੩, ੪੯, ੨ : ੪ (364) 
“ਅਨਿਕ ਜਤਨ ਕਰਿ ਇਹੁ ਤਨੁ ਰਾਖਹੁ ਰਹੈ ਅਵਸਥਾ ਪੂਰੇ । ” 
- ਕੇਦਾ ਕਬ, ੪, ੨ : ੨ (1124) 
“ਜੋ ਗੁਰੂ ਨਾਨਕੁ ਰਿਦ ਮਹਿ ਧੰਰੈ ਸੋ ਜਨਮ ਮਰਨ ਦੁਹ ਥੇ ਰਹੇ। ” (ਭਾਵ ਮੁਕਤ ਹੋ 
ਗਏ, ਛੁਟ ਗਏ) 
- ਸਵ ੪, ਨਲ ੭ : ੬ (1399) 


ਹੋਰ ਰੂਪ: 


“ਅਬ ਮੋਰੋ ਨਾਚਨੋ ਰਹੋ । ” (ਮੁਕ ਗਿਆ) 

- ਸਾਰ ੫, ੩, ੧" : ੨ (1203) 
ਰਿਹਾ, ਰਹਿਆ 
“ਤੂ ਜਲਿ ਥਲਿ ਗਗਨਿ ਪਯਾਲਿ ਪੂਰਿ ਰਹ੍ਹਾ ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ। ” 

- ਸਵ ੪, ਗਯੰ ੧੩ : ੨ (1403) 


“ਬਿਆਪਤ ਭੂਮਿ ਰੰਕ ਅਰੁ ਰੰਗਾ। ”” 

- ਗਉ ੫, ੮੮, ੩ : ੧ (182) 
(2) ਗਿਆਨਹੀਨ, ਮੂਰਖ, ਗਿਆਨ ਦੇ ਪੱਖ ਤੋ ਕੰਗਾਲ 
“ਨਾਨਕ ਕੀ ਬੇਨੰਤੀ ਪਰ੍ਭ ਪਹਿ ਸਾਧਸੰਗਿ ਰੰਕ ਤਾਰਨ । ”” 





3640 


- ਬਿਲਾ ੫, ੮੩, ੨ : ੨ (820) 


“ਜਲ ਕੀ ਭੀਤਿ ਪਵਨ ਕਾ ਥੰਭਾ ਰਕਤ ਬੰਦੂ ਕਾ ਗਾਰਾ। ” 
- ਸੋਰ ਰਵਿ, ੬, ੧ : ੧ (659) 


--- ਇਕ ਸ਼ਕਤੀਸ਼ਾਲੀ ਦੈਤ, ਮਾਰਕੰਡੇ ਪੁਰਾਣ ਅਨੁਸਾਰ ਇਸ ਦੇ ਖੂਨ ਦੇ ਹਰ ਕਤਰੇ ਤੋ” 
ਇਕ ਦੈਤ ਪੈਦਾ ਹੋ ਜਾਂਦਾ,ਦੁਰਗ ਤੇ ਕਾਲੀ ਨੇ ਰਲ ਕੇ ਇਸ ਨੂੰ ਮਾਰਿਆ। 


- ਗਉ ੧, ਅਸ ੯, ੭ : ੨ (224) 


- ਮਾਰੂ ੧, ਸੋਲ ੧੫, ੧੨ : ੨ (1036) 


ਰਕਤੁ ਬਿੰਦੁ ਕਾ ਇਹੁ ਤਨੋ ਅਗਨੀ ਪਾਸਿ ਪਿਰਾਣੁ। ” 
- ਸਿਰੀ ੧, ਅਸ ੧੫, ੫ : ੨ (63) 


ਹੋਰ ਰੂਪ: 


“ਨਾ ਇਸੁ ਪਿੰਡੁ ਨ ਰਕਤੂ ਰਾਤੀ। ” 


- ਗੋਂਡ ਕਬ, ੫, ੩ : ੩ (871) 


“ਰਾਣਾ ਰਾਉ ਰਾਜ ਭਏ ਰੰਕਾ ਉਨਿ ਝੂਠੇ ਕਹਣੁ ਕਹਾਇਓ। ”” 
- ਸਾਰ ੫, ਅਸ ੧, ੧ : ੧ (1235) 


€) 


ਕੰਗਾਲਪੁਨਾ ਭਾਵ ਨੀਚਤਾ 
“ਅਜਹੂ ਜੀਉ ਨ ਛੋਡਈ ਰੰਕਾਈ ਨੈਨਾਹ। ” 
- ਸਲੋ ਕਬ, ੧੧੮ : ੨ (1370) 


- ਗਉਂ ੫. ਸੁਖ ੯, ੭ : ੮ (275) 


“ਹਰਿ ਨਾਮੁ ਤਾਣੁ ਹਰਿ ਨਾਮੁ ਦੀਬਾਣੁ ਹਰਿ ਨਾਮੋ ਰਖ ਕਰਾਂਵੈ । ”” 
- ਗਉ ੪, ਵਾਰ ੮ਸ, ੪, ੧ : ੩ (303) 
“ਕੀਤੀਅਨੁ ਆਪਣੀ ਰਖ ਗਰੀਬ ਨਿਵਾਜਿ ਥਾਪ। ”” 
- ਗੂਜ ੫, ਵਾਰ ੧੩ : ੫ (521) 


“ਮਨ ਤਨੁ ਅਰਪਿ ਰਖਉ ਹਰਿ ਆਗੈ ਸਰਬ ਜੀਆ ਕਾ ਹੈ ਪ੍ਰਤਿਪਾਲ। ” 
- ਬਿਲਾ ੫, ੧੦੨, ੧" : ੨ (824) 





3641 


(1) ਰਖੋ, ਧਰੋ 
“ਕਰ ਜੋਰਿ ਨਾਨਕ ਦਾਨੁ ਮਾਗੈ ਹਰਿ ਰਖਉ ਕੰਠਿ ਪਰੋਤ। ” 
- ਕੇਦਾ ੫, ੧੩, ੨ : ੨ (1121) 


-<- ਰਖਿਆ ਕਰਦਾ ਹੈ 
“ਨਾਨਕ ਸਰਣਿ ਪਰੇ ਜਗਜੀਵਨ ਹਰਿ ਹਰਿ ਕਿਰਪਾ ਧਾਰਿ ਰਖਈਆ। ”” 
- ਬਿਲਾ ੪, ਅਸ ੪, ੮ : ੨ (835) 


“ਨਾਨਕ ਆਪੇ ਹੀ ਪਤਿ ਰਖਸੀ ਕਾਰਜ ਸਵਾਰੇ ਸੋਇ। ? 
- ਵਡ ੪, ਵਾਰ ੨ਸ, ੩, ੧: ੫ (586) 


(1) ਰਖੇ, ਸਥਿਤ ਕਰੇ 
“ਸਤਗੁਰੁ ਸੇਵਹਿ ਤਾ ਉਬਰਹਿ ਸਚੁ ਰਖਹਿ ਉਰਧਾਰਿ। ” 
- ਸਿਰੀ ੩, ੫੩, ੩ : ੩ (34) 
(2) ਰਖਿਆ ਕਰੇ, ਰਖੇ, ਬਚਾ ਲਵੇ` 
“ਜਿਸ ਤੂੰ ਰਖਹਿ ਹਥ ਦੇ ਤਿਸੁ ਮਾਰਿ ਨ ਸਕੈ ਕੋਇ। ” 
- ਸਿਰੀ ੫, ੭੫, ੨ : ੩ (43) 
“ਜਿਨ ਤੂ ਰਖਹਿ ਤਿਨ ਨੇੜਿ ਨ ਆਵੈ ਤਿਨ ਭਉ ਸਾਗਰੁ ਤਰਣਾ। ”” 
- ਮਲਾ ੧, ਵਾਰ ੧੯ਸ, ੧, ੨ : ੧੬ (1286) 
(3) ਰਖਦਾ ਹੈੱ 
“ਖਹਿ ਪੋਚਾਰਿ ਮਾਟੀ ਕਾ ਭਾਂਡਾ। ? 
- ਸ਼ੂਹੀ ੫, ੨੦, ੩ : ੧ (741) 
“ਭਗਤਾ ਕੀ ਪੈਜ ਰਖਹਿ ਤੁੰ ਆਪੇ ਏਹ ਤੇਰੀ ਵਡਿਆਈ। ” 
੍‌ - ਭੈਰ ੩, ਅਸ ੨, ੩ : ੧(1155) 


(1) ਰਖੇੱ 
“ਜੇ ਮਨਿ ਚਿਤਿ ਆਸ ਰਖਹਿ ਹਰਿ ਊਪਰਿ ਤਾ ਮਨ ਚਿੰਦੇ ਅਨੇਕ ਅਨੇਕ ਫਲ 
ਪਾਈ। ”” 


- ਗੋਂਡ ੪, ੧, ੧ : ੧ (859) 
“ਨਾ ਹਉ ਥਕਾਂ ਨ ਠਾਕੀਆ ਏਵਡ ਰਖਹਿ ਜੋਤਿ। (ਭਾਵ ਦੇਵੇਂ, ਐਨਾ ਬਲ ਦੇਵੇ) 
- ਸਾਰ ੪, ਵਾਰ ੧੦ ਸ, ੧, ੨ : ੩ (1241) 
(1) ਜੇ ਰਖਨਾ ਚਾਹੇ” 
“ਸਾਬਤੁ ਰਖਹਿ ਤ ਰਾਮ ਭਜੁ ਨਾਹਿ ਤ ਬਿਨਠੀ ਬਾਤ। ” 
- ਸਲੋ ਕਬ, ੨੨੨ : ੨ (1376) 


- ਗਉ ੫. ਸੁਖ ੨੨, ੬ : ੯ (293) 
“ਉਠਿ ਚਲਤਾ ਠਾਕਿ ਰਖਹੁ ਘਰਿ ਅਪੁਨੈ ਦੁਖੁ ਕਾਟੇ ਕਾਟਣਹਾਰਾ ਹੇ । ” 
- ਮਾਰੂ ੧, ਸੋਲਾ ੧੦, ੧੬ : ੩ (1031) 
(2) ਬਚਾ ਲਵੇ' 
“ਾਗਨ ਤੇ ਜਿਹ ਤੁਮ ਰਖਹੁ ਸੁ ਨਾਨਕ ਨਾਮਹਿ ਰੰਗ। ”? 





3642 


- ਗਉਂ ੫. ਬਾਅ ੪੧ ਸ : ੨ (258) 
“ਮੋਹਿ ਅਨਾਥ ਪ੍ਰਿਅ ਨਾਥ ਜਿਉ ਜਾਨਹੁ ਤਿਉ ਰਖਹੁ। ” (ਬਚਾ ਲਵੋ) 
- ਬਿਲਾ ੪, ਛੰਤ ੩, ੩ : ੧ (847) 


“ਸੋ ਸੁਆਮੀ ਪ੍ਰਭੁ ਰਖਕੋ ਅੰਚਲਿ ਤਾ ਕੈ ਲਾਗ ਜੀਉ।” 
- ਰਾਮ ੫, ਛੰਤ ੪, ੩ : ੧ (926) 


“ਜਿਨ ਰਖਣ ਕਉ ਹਰਿ ਆਪਿ ਹੋਇ ਹੋਰ ਕੇਤੀ ਝਖਿ ਝਖਿ ਜਾਇਸੀ। ”” 
- ਗਉਂ ੪, ਵਾਰ ੧੮ ਸ, ੪, ੧: ੪ (310) 


ਰਖਣਹਾਰਾ -- ਰਖਿਅਕ, ਰਖਿਆ ਕਰਨ ਵਾਲਾ 
“ਸਤਿਗੁਰੂ ਕਾ ਰਖਣਹਾਰਾ ਹਰਿ ਆਪਿ ਹੈ ਸਤਿਗੁਰੂ ਕੈ ਪਿਛੇ ਹਰਿ ਸਭਿ 


- ਗਉਂ ੪, ਵਾਰ ੨੧ ਸ, ੪, ੨ : ੪ (312) 


- ਗੂਜ ੫, ਵਾਰ ੧ਸ, ੫, ੨ : ੧ (517) 


“ਇਕੁ ਪਛਾਣੂ ਜੀਅ ਕਾ ਇਕੋ ਰਖਣਹਾਰੁ । ” (ਰਖਿਅਕ) 
- ਸਿਰੀ ੫, ੭੯, ੧ : ੧ (45) 


=੩੩ 


ਰਖਣਾਹਾਰੈ - 
“ਰਾਖਿ ਲੀਏ ਰਖਣਹਾਰੈ ਸਦਾ ਨਿਰਮਲ ਕਰਣੀ । ” 
- ਆਸਾਂ ੫. ਛੰਤ ੧੧, ੪ : ੫ (460) 
ਰਖਣਵਾਲਾ -- ਰਖਿਆ ਕਰਨ ਵਾਲਾ 
“ਸੇ ਭਾਦੁਇ ਨਰਕਿ ਨ ਪਾਈਅਹਿ ਗੁਰੁ ਰਖਣਵਾਲਾ ਹੇਤੁ । ” 
- ਮਾਝ ੫, ਬਾਰਾ ੭ : ੯ (134) 


- ਗੂਜ ੫, ਵਾਰ ੧੭ : ੮ (522) 
---- ਰਖਿਅਕ, ਰਖਣ ਵਾਲਾ 
“ਭਾਹਿ ਬੁਲੰਦੜੀ ਬੁਝਿ ਗਈ ਰਖੰਦੜੋ ਪੁਭੁ ਆਪਿ। ” 
- ਜੈਤ ੫, ਵਾਰ ੧੮ ਸ, ੫, ੨ : ੧ (709) 





3643 


- ਮਾਝ ੫, ਦਿਨ ੨ : ੭ (137) 
“ਜਨੁ ਨਾਨਕੁ ਗੁਣ ਬੋਲੈ ਕਰਤੇ ਕੇ ਭਗਤਾ ਕੋ ਸਦਾ ਰਖਦਾ ਆਇਆ। ” 
-ਗਉ ੪, ਵਾਰ ੨੦ ਸ, ੪, ੨ : ੮ (305) 
“ਜੁਗਿ ਜੁਗਿ ਭਗਤਾ ਕੀ ਰਖਦਾ ਆਇਆ। ” 
- ਭੈਰ ੩, ੨੧, ੧" : ੧ (1133) 
(1) ਭਾਵ ਇਜ਼ਤ ਰਖਦਾ, ਇਜ਼ਤ ਬਚਾਉੱਦਾ 
“ਭਗਤਾ ਦੀ ਸਦਾ ਤੂ ਰਖਦਾ ਹਰਿ ਜੀਉ ਧੁਰਿ ਤੂ ਰਖਦਾ ਆਇਆ। ” 
- ਸੋਰ ੩, ਅਸ ੧, ੧ : ੧ (637) 
(1) ਲਿਆਉਂਦਾ 
“ਸਭ ਨਦਰੀ ਅੰਦਰਿ ਰਖਦਾ ਜੇਤੀ ਸਿਸਟਿ ਸਭ ਕੀਤੀ। ” 
- ਰਾਮ ੩, ਵਾਰ ੧੦ : ੧ (951) 
ਰਖਨਹਾਰ --- ਰਖਿਆ ਕਰਨ ਵਾਲਾ, ਰਖਿਅਕ 
“ਨਮਸਕਾਰ ਰਖਨਹਾਰ ਮਨਿ ਆਰਾਧਿ ਪ੍ਰਭੂ ਮੇਕ। ” 
- ਪ੍ਰਭਾ ੫, ੨, ੨ : ੧ (1341) 
ਹੋਰ ਰੂਪ: 
ਰਖਨਹਾਰਿ - 
“ਰਾਖਿ ਲੀਏ ਤਿਨਿ ਰਖਨਾਹਾਰਿ ਸਭ ਬਿਆਧਿ ਮਿਟਾਈ। ” (ਰਖਣ ਵਾਲੇ ਨੇ) 
- ਬਿਲਾ ੫, ੭੯, ੨ : ੧ (819) 
ਰਖਨਹਾਰੁ - 


“ਬਿਨੁ ਪੁਭੁ ਕੋਇ ਨ ਰਖਨਹਾਰੁ ਮਹਾ ਬਿਕਟ ਜਮ ਭਇਆ। ”” 


- ਸਿਰੀ ੫, ੮੪, ੪ : ੨ (47) 


“ਜਿਚਰੁ ਪੈਨਨਿ ਖਾਵਨੇੇ ਤਿਚਰੁ ਰਖਨਿ ਗੰਢੁ । ? 
- ਰਾਮ ੪, ਵਾਰ ਪਸ, ੫, ੨ : ੩ (959) 


ਰਖਵਾਰਾ ---- ਰਾਖਾ, ਰਖਿਆ ਕਰਨ ਵਾਲਾ 
“ਅਨਿਕ ਕੋਠਰੀ ਬਹੁਤੁ ਭਾਤਿ ਕਰੀਆ ਆਪਿ ਹੋਆ ਰਖਵਾਰਾ। ”? 
- ਗਉਂ ੫, ੧੨੬", ੪ : ੧ (206) 
ਹੋਰ ਰੂਪ: 
ਰਖਵਾਰੇ - 
“ਪਾਰਬ੍ਰਹਮ ਪਭ ਭਏ ਰਖਵਾਰੇ। ” (ਰਾਖੇ, ਰਖਿਆ ਕਰਨ ਵਾਲੇ) 
- ਮਾਝ ੫, ੩੯, ੨ : ੨ (106) 
ਰਖਵਾਰੋ - 
“ਮੇਰੋ ਗੁਰੁ ਰਖਵਾਰੋ ਮੀਤਾ। (ਰਖਿਆ ਕਰਨ ਵਾਲਾ) 
- ਸੋਰ ੫, ੩੭, ੧" : ੧ (618) 


“ਇਸੁ ਨਾਚਨ ਕੇ ਮਨ ਰਖਵਾਲ। ” 
- ਗੋਂਡ ਕਬ, ੧੦, ੨ : ੪ (872) 





3644 


ਹੋਰ ਰੂਪ: 
ਰਖਵਾਲਾ - 
“ਮੇਰਾ ਪਿਆਰਾ ਪ੍ਰੀਤਮੁ ਸਤਿਗੁਰੁ ਰਖਵਾਲਾ। (ਰਖਿਆ ਕਰਨ ਵਾਲਾ) 
- ਮਾਝ ੪, ੨, ੩ : ੧ (94) 
“ਦੁਖੁ ਦਰਵਾਜਾ ਰੋਹੁ ਰਖਵਾਲਾ ਆਸਾ ਅੰਦੇਸਾ ਦੁਇ ਪਟ ਜੜੇ। ” (ਦੁਆਰਪਾਲ) 
- ਰਾਮ ੧, ੩, ੨ : ੧ (877) 
ਰਖਵਾਲਿਆ - 
“ਨਾਨਕ ਗੁਰ ਸਰਣਾਈ ਉਬਰੇ ਹਰਿ ਗੁਰ ਰਖਵਾਲਿਆ। ” (ਰਖਿਆ ਕਰਨ ਵਾਲਾ) 
- ਸਾਰ ੪, ਵਾਰ ੩੦ : ੫ (1248) 


ਰਖਵਾਲੀ - 
“ਹੋਈ ਰਾਜੇ ਰਾਮ ਕੀ ਰਖਵਾਲੀ। ” (ਰਖਿਆ) 


- ਸੋਰ ੫, ੪੪, ੧": ੧ (620) 
ਰਖਵਾਲੇ - 
“ਕਰਿ ਕਿਰਪਾ ਰਾਖਹੁ ਰਖਵਾਲੇ । ” (ਰਖਿਆ ਕਰਨ ਵਾਲੇ) 
- ਗਉ ੧, ਅਸ ੮, ੬ : ੧ (224) 
(1) ਮੈਂ ਧਰਾਂ, ਰਖਾਂ, ਟਿਕਾਵਾਂ 
“ਆਪਣੇ ਪ੍ਰੀਤਮ ਮਿਲਿ ਰਹਾ ਅੰਤਰਿ ਰਖਾ ਉਰਿਧਾਰਿ। ”? 
- ਸਿਰੀ ੪, ਵਾਰ ੧੯ਸ, ੩, ੧ : ੧ (90) 
ਹੋਰ ਰੂਪ: 
ਰਖਾਂ - 
“ਹਰਿ ਸੁਖਦਾਤਾ ਸਦਾ ਸਲਾਹੀ ਅੰਤਰਿ ਰਖਾਂ ਉਰਧਾਰੇ । ”(ਟਿਕਾਵਾਂ, ਧਰਾਂ) 
- ਸਾਰ ੪, ਵਾਰ ੩੨ਸ, ੩, ੨ : ੪ (1249) 
(2) ਰਖਿਆ ਕਰਨ ਵਾਲਾ, ਰਖਿਅਕ 
“ਨਾਨਕ ਰਖਾ ਆਪੇ ਹੋਆ। ”” 
- ਸੂਹੀ ੫, ੩੯, ੨ : ੨ (744) 


ਰਖਾ, ਧੱਰਾ 
“ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ। ”? 
- ਜਪੁ ੧, ੭ : ੩ (2) 


(1) ਧਰਿਆ, ਰਖਿਆ 
“ਭਗਤ ਵਛਲੁ ਤੇਰਾ ਬਿਰਦੁ ਰਖਾਇਆ ਜੀਉ। ? 
- ਗਉ ੫. ੧੬੬", ੧ : ੩ (216) 
(2) ਰਖੀ, ਰਖੇ ਗਾ 
“ਭਗਤਿ ਵਛਲੁ ਹਰਿ ਬਿਰਦੁ ਹੈ ਹਰਿ ਲਾਜ ਰਖਾਇਆ। ”” 
- ਆਸਾ ੪, ਛੰਤ ੧੫, ੪ : ੩ (449) 
“ਪ੍ਰਭੁ ਆਪਨਾ ਬਿਰਦੁ ਰਖਾਇਆ। ” _ (ਰਖਿਆ ਭਾਵ ਪਾਲਿਆ, ਪੂਰਾ ਕੀਤਾ) 
- ਸੋਰ ੫, ੬੦, ੪ : ੪ (624) 


ਰਖਾਇਦਾ --- ਰਖਦਾ ਹੈ 





3645 


“ਜਨ ਨਾਨਕੁ ਸਰਣਿ ਪਇਆ ਹਰਿਦੁਆਰੈ ਹਰਿ ਭਾਵੈ ਲਾਜ ਰਖਾਇਦਾ। ”? 
- ਮਾਰੂ ੫, ਸੋਲਾ ੫, ੧੬ : ੩ (1076) 


- ਗਉਂ ੫, ੧੧੨", ੪ : ੨ (202) 
“ਹਰਿ ਹਰਿ ਗੁਰ ਮਹਿ ਭਗਤਿ ਰਖਾਈ। ? (ਰੱਖੀ ਹੈ) 
- ਆਸਾ ੪, ੫੯, ੨ : ੧ (367) 
(2) ਰਖੀ, ਧਰੀ 
“ਭਲਾ ਸੰਜੋਗੁ ਮੂਰਤੁ ਪਲੁ ਸਾਚਾ ਅਬਿਚਲ ਨੀਵ ਰਖਾਈ। ”” 
- ਸੂਹੀ ੫, ੭, ੧ : ੫ (781) 
(3) ਰਖ ਕੇ, ਧਰ ਕੇ 
“ਸਬਦੇ ਸਾਣ ਰਖਾਈ ਲਾਇ। ”” (ਸ਼ਬਦ ਰੂਪੀ ਸਾਣ ਤੇ ਰੱਖ ਕੇ ਲਾਓ। ” 
- ਰਾਮ ੩, ਵਾਰ ੧੯ਸ, ੧, ੨ : ੩ (956) 


-<< ਰਖ ਲਵੋ, ਰਖਾਓ 
“ਚਰਣ ਕਮਲ ਨਾਨਕ ਰੰਗਿ ਰਾਤੇ ਹਰਿ ਦਾਸਹ ਪੈਜ ਰਖਾਈਐ। ” 
- ਗੂਜ ੫, ੨੨, ੨ : ੨ (500) 
“ਸਤਗੁਰ ਸਰਣਿ ਪਰੇ ਤਿਨ ਪਾਇਆ ਮੇਰੇ ਠਾਕੁਰ ਲਾਜ ਰਖਾਈਐ। ? (ਰਖ ਲਈ) 
- ਰਾਮ ੪, ੪, ੩ : ੧ (881) 


“ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਦਾਸਨ ਕੀ ਹਰਿ ਪੈਜ ਰਖਾਏ। ” 
- ਗਉ ੪, ਵਾਰ ੧੪ਸ, ੪, ੨ : ੯ (308) 
(2) ਰਖੇ 
“ਦੁਆਪੁਰਿ ਧਰਮਿ ਦੁਇ ਪੈਰ ਰਖਾਏ। ”? 
- ਰਾਮ ੩, ੧, ੩ : ੩ (880) 


੬੩ 


ਰਖਦਾ ਹੈ 
“ਜਨੁ ਨਾਨਕੁ ਹਰਿ ਕਾ ਦਾਸੁ ਹੈ ਕਰਿ ਕਿਰਪਾ ਹਰਿ ਲਾਜ ਰਖਾਹਿ। ”” 
- ਵਡ ੪, ਵਾਰ ੧੬ ਸ ੩,੧:੫ (592) 


ਰਖਦਾ ਹੈ 
“ਹਰਿ ਕਾ ਚਿਹਨੁ ਸੋਈ ਹਰਿ ਜਨ ਕਾ ਹਰਿ ਆਪੇ ਜਨ ਮਹਿ ਆਪੁ ਰਖਾਂਤਿ। ? 
- ਮਲਾ ੪, ੫, ੪ : ੧ (1264) 
ਰਖਾਵਹਿਗੇ -- ਰਖੇ ਗਾ 
“ਜਨ ਨਾਨਕੁ ਸਰਨਿ ਦੁਆਰਿ ਹਰਿ ਲਾਜ ਰਖਾਵਹਿਗੇ । 
- ਕਲਿ ੪, ੬, ੪: ੨ (1321) 
ਰਖਾਵੈਗੋ ---- ਰਖੇਗਾ 
“ਰਾਮ ਜਨਾ ਹਰਿ ਆਪਿ ਸਵਾਰੇ ਅਪਨਾ ਬਿਰਦੁ ਰਖਾਵੈਗੋ । 
- ਕਾਲੁ ੪, ਅਸ ੩, ੩ : ੨ (1309) 





3646 


“ਆਪਣੀ ਖੇਤੀ ਰਖਿ ਲੈ ਕੂੰਜ ਪੜੈ ਗੀ ਖੇਤਿ। ” 


- ਸਿਰੀ ੩, ੫੪, ੧" : ੨ (34) 
“-ਰਾਖਨਹਾਰ ਰਖਿ ਲੇਇ ਨਿਦਾਨਿ। ” 
- ਗਉ ੫, ੯੨, ੨ : ੨ (183) 
(2) ਰਖ ਕੇ, ਧਰ ਕੇ 
“ਹੋਰਿ ਮਨਮੁਖ ਦਾਜੁ ਜਿ ਰਖਿ ਦਿਖਲਾਹਿ ਸੁ ਕੂੜੁ ਅਹੰਕਾਰੁ ਕਚੁ ਪਾਜੋ । ” 
- ਸਿਰੀ ੪, ਛੰਤ ੧, ੪ : ੫ (79) 
“ਖੁੰਢਾ ਅੰਦਰਿ ਰਖਿ ਕੈ ਦੇਨਿ ਸੁ ਮਲ ਸਜਾਇ। ”? 
- ਮਾਝ ੧, ਵਾਰ ੧੧ਸ, ੧, ੨ : ੨ (143) 
“ਚਿਤਵਉ ਚਿਤ ਨਾਥ ਚਿਤਵਉ ਚਿਤ ਨਾਥ ਹੇ ਰਖਿ ਲੇਵਹੁ ਸਰਣਿ ਅਨਾਥ ਹੇ, 
ਮਿਲੁ ਚਾਉ ਚਾਈਲੇ ਪ੍ਰਾਨ। (ਸਥਿਤ ਕਰ ਲਵੋ, ਬੈਠਾ ਲਵੋ) 
- ਆਸਾਂ ੫, ਛੰਤ ੧੪, ੪ : ੨ (462) 
“ਰਖਿ ਰਖਿ ਚਰਨ ਧਰੇ ਵੀਚਾਰੀ। ” (ਰਖਦਾ ਹੈ, ਧਰਦਾ ਹੈ) 
- ਧਨਾ ੧, ਅਸ, ੧, ੨ : ੧ (685) 


“ਓਨੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ। ”? 

- ਆਸਾ ੧, ਵਾਰ ੭ : ੨ (467) 
“ਸਗਲੋ ਸਾਜਿ ਰਖਿਓ ਪਾਸਾਰਾ। ” (ਧਰਿਆ #/ਰਖਿਆ ਹੈ) 

- ਸ਼ੂਹੀ ੫, ੪੫, ੧" : ੨ (746) 
(2) ਬਚਾ ਲਿਆ 
“ਹਰਿ ਗੋਬਿੰਦੁ ਰਖਿਓ ਪਰਮੇਸਰਿ ਅਪੁਨੀ ਕਿਰਪਾ ਧਾਰਿ। ? 

- ਗੂਜ ੫, ੨੪, ੧ : ੧ (500) 
(3) ਰਖਨਾ 
“ਸੁਰਤਿ ਗਈ ਕਾਲੀ ਹੂ ਧਉਲੇ ਕਿਸੈ ਨ ਭਾਵੈ ਰਖਿਓ ਘਰੈ । ” 

- ਮਾਰੂ ੧, ਅਸ ੮, ੮ :੧ (1014) 


ਰਖਿਓਨੁ ---- ਰਖਿਓ ਨੇ 
“ਕੰਠਿ ਲਾਇ ਕੈ ਰਖਿਓਨੁ ਲਗੈ ਨ ਤਤੀ ਵਾਉ ਜੀਉ।” 
- ਸਿਰੀ ੧, ਅਸ ੨੮, ੧੮ : ੩ (72) 


ਰਖਿਅਨੁ ---- ਰਖਿਓ ਨੇ, ਬਚਾ ਲਿਓ ਨੇ 
“ਸੰਸਾਰ ਸਾਗਰ ਤੇ ਰਖਿਅਨੁ ਬਹੁੜਿ ਨ ਜਨਮੈ ਧਾਇ। ”” 
- ਮਾਝ ੫, ਬਾਰਾ ੧੩ : ੮ (136) 


ਰਖਿਆ ---- (1) ਸਥਿਤ ਕੀਤਾ, ਧਰਿਆ ਹੈ 
“ਸੰਤੋਖੁ ਥਾਪਿ ਰਖਿਆ ਜਿਨਿ ਸੂਤਿ। ” 
- ਜਪੁ ੧, ੧੬ : ੮ (3) 
(2) ਬਚਾ ਲਿਆ, ਰਖਿਆ ਕੀਤੀ 
“ਸੀਤਲਾ ਤੇ ਰਖਿਆ ਬਿਹਾਰੀ। ” 
- ਗਉਂ ੫, ੧੭੨, ੧ : ੧ (200) 





3647 


“ਆਦਿ ਮਧਿ ਅਰੁ ਅੰਤਿ ਪਰਮੇਸਰਿ ਰਖਿਆ। ”? 
- ਗੂਜ ੫, ਵਾਰ ੨੦ਸ, ੫, ੧ : ੧ (523) 
(3) ਬਚਾ, ਹਿਫਾਜ਼ਤ 
“ਪਿਰਿ ਰਖਿਆ ਕੀਨੀ ਸੁਘੜ ਸੁਜਾਣਿ। ” 
- ਆਸਾ ੫, ੨, ੧: ੪ (370) 


“ਸੁਖ ਸੇਵਾ ਅੰਦਰਿ ਰਖਿਐ ਆਪਣੀ ਨਦਰਿ ਕਰਹਿ ਨਿਸਤਾਰਿ ਜੀਉ। ”? 
- ਸਿਰੀ ੧, ਆਸ ੨੮, ੧੨ : ੩ (72) 


- ਜਪੁ ੧, ੩੪, ੩ (7) 
“ਮੈ ਆਸਾ ਰਖੀ ਚਿਤਿ ਮਹਿ ਮੇਰਾ ਸਭੋ 
ਦੁਖੁ ਗਵਾਇ ਜੀਉ। ” (ਬਣਾਈ ਹੋਈ) 
- ਸੂਹੀ ੫, ਕੁਚ ੩ : ੬ (763) 
(2) ਬਚਾਈ 
“ਜਨ ਕੀ ਪੈਜ ਰਖੀ ਕਰਤਾਰੇ । ? 
- ਗਉਂ ੫, ੧੦੮, ੨ : ੧ (201) 


(3) ਰਖੀ ਹੋਈ 
“ਉਨ੍ਹ ਕੈ ਸੰਗਿ ਤੂ ਰਖੀ ਪਪੋਲਿ। ” 


- ਆਸਾ ੫, ੮੨, ੨ : ੩ (390) 


-੮੮ (1) ਧਰੀਏ 
“ਇਕਿ ਆਵਹਿ ਇਕਿ ਜਾਹਿ ਉਠਿ ਰਖੀਅਹਿ ਨਾਵ ਸਲਾਰ । ”” 
- ਸਿਰੀ ੧, ੬, ੩: ੧(16) 
(2) ਰਖੀਏ 
“ਚੰਦੁ ਸੂਰਜੁ ਦੁਇ ਫਿਰਦੇ ਰਖੀਅਹਿ ਨਿਹਚਲੁ ਹੋਵੈ ਥਾਉ। ” 
- ਮਾਝ ੧, ਵਾਰ ੯ਸ, ੧, ੨ : ੨ (142) 


---- ਰਖੀ 
“ਆਪਣੇ ਸੇਵਕ ਕੀ ਪੈਜ ਰਖੀਆ ਦੁਇ ਕਰ ਮਸਤਕਿ ਧਾਰਿ ਜੀਉ।” 
- ਸਿਰੀ ੬, ਅਸ ੨੮, ੧੬ : ੩ (72) 


“ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ । ” 
- ਜਪੁ ੧, ੪ : ੩ (2) 
(2) ਰਖੀਏ, ਰਖਨਾ ਚਾਹੀਦਾ ਹੈ 
“ਇਹੁ ਮਨੂਆ ਦ੍ਰਿੜੁ ਕਰਿ ਰਖੀਐ ਗੁਰਮੁਖਿ ਲਾਈਐ ਚਿਤੁ । ” 
- ਗਉ ੪, ਵਾਰ ੨੫ਸ, ੪, ੧: ੧6314) 
(3) ਰਖਿਆ ਜਾ ਸਕਦਾ ਹੈ, ਬਚਿਆ ਜਾ ਸਕਦਾ ਹੈ 
“ਸੂਤਕੁ ਕਿਉ ਕਰਿ ਰਖੀਐ ਸੂਤਕੁ ਪਵੈ ਰਸੋਇ। ” 





3648 


- ਆਸਾ ੧, ਵਾਰ ੧੮ਸ, ੧, ੧ : ੫ (472) 


-<-- ਵਡੇ ਰਿਖੀ, ਰਿਖੀ ਰਾਜ 
“ਗਾਵਨਿ ਪੰਡਿਤ ਪੜਨਿ ਰਖੀਸਰ ਜੁਗੁ ਜੁਗੁ ਵੇਦਾ ਨਾਲੇ। ? 
- ਜਪੁ ੧, ੨੭ : ੧੦ (6) 
ਹੋਰ ਰੂਪ: 
ਰਖੀਸੁਰ - 
“ਗਾਵਨਿ ਤੁਧਨੋ ਪੰਡਿਤ ਪੜਨਿ ਰਖੀਸੁਰ ਜੁਗੁ ਜੁਗੁ ਵੇਦਾ ਨਾਲੇ। ? 


- ਆਸਾ ੧, ਸੋਦ ੧, ੧ : ੧੦ (9) 


“ਕਿਉ ਜੀਉ ਰਖੀਜੈ ਹਰਿ ਵਸਤੁ ਲੋੜੀਜੈ ਜਿਸ ਕੀ ਵਸਤੁ ਸੋ ਲੈ ਜਾਇ ਜੀਉ।” 
- ਆਸਾ ੪, ਛੰਤ ੧੩, ੨ : ੩ (447) 
“ਨਉ ਦਰਵਾਜੇ ਕਾਇਆ ਕੋਟੁ ਹੈ ਦਸਵੈ ਗੁਪਤੁ ਰਖੀਜੈ। ” (ਰਖਿਆ ਹੈ) 
- ਰਾਮ ੩, ਵਾਰ ੧੫ : ੧ (954) 
“ਤੂ ਜਲ ਨਿਧਿ ਮੀਨ ਹਮ ਤੇਰੇ ਕਰਿ ਕਿਰਪਾ ਸੰਗਿ ਰਖੀਜੈ। ” (ਰਖੋ) 
- ਕਲਿ ੪, ਅਸ ੩, ੮ : ੨ (1325) 


“ਸਦਾ ਸਦਾ ਪੁਭੁ ਸਿਮਰੀਐ ਅੰਤਰਿ ਰਖੁ ਉਰਧਾਰਿ। ” 

- ਸਿਰੀ ੫, ੮੪, ੧ : ੩ (47) 
“ਤਿਸੁ ਠਾਕੁਰ ਕਉ ਰਖੁ ਮਨ ਮਾਹਿ। ” (ਰਖੋ) 

- ਗਉਂ ੫. ਸੁਖ ੬, ੧ : ੨ (269) 

“ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ। ” (ਰਖ, ਧਾਰਨ ਕਰ) 

- ਸੋਰ ੧, ੨, ੧: ੨ (695) 
“ਹਮ ਊਪਰਿ ਕਰਿ ਸੁਆਮੀ ਰਖੁ ਸੰਗਤਿ ਤੁਮ ਜੁ ਪਿਆਰੀ। ” (ਰਖੋ, ਵਾਸਾ ਦਿਓ) 

- ਧਨਾ ੪, ੧, ੧ : ੨ (666) 


(3) ਬਚਾ ਲੈ, ਰਖਿਆ ਕਰ, ਸੰਭਾਲ 
“ਜਿਉ ਭਾਵੈ ਤਿਉ ਰਖੁ ਤੂੰ ਮੈ ਤੁਝ ਬਿਨੁ ਕਵਨੁ ਭਤਾਰੁ । ” 
- ਸਿਰੀ ੧, ਅਸ ੧੨, ੩ : ੩ (61) 
“ਜਿਉ ਭਾਵੈ ਤਿਉ ਰਖੁ ਤੂੰ ਸਚਿਆ ਨਾਨਕ ਮਨਿ ਆਸ ਤੇਰੀ ਵਡ ਵਡੇ। ” 
- ਗਉ ੪, ਵਾਰ ੩੩ : ੫ (317) 


“ਗਾਵਹਿ ਖੰਡ ਮੰਡਲ ਵਰਭੰਡਾ ਕਰਿ ਕਰਿ ਰਖੇ ਧਾਰੇ । ”” 
- ਜਪੁ ੧, ੨੭ : ੧੪ (6) 
(2) ਰਖੇ, “ਲਤਕਗਡਕਦ 
“ਤੀਹ ਕਰਿ ਰਖੇ ਪੰਜ ਕਰਿ ਸਾਥੀ ਨਾਉ ਸੈਤਾਨੁ ਮਤੁ ਕਟਿ ਜਾਈ। ”? 
- ਸਿਰੀ ੧, ੨੭, ੪ : ੧ (24) 
(3) ਬਚਾਏ, ਰਖਿਆ ਕੀਤੀ, ਬਚਾ ਲਏ 
“ਜੀਅ ਪ੍ਰਾਣ ਤਨੁ ਧਨੁ ਰਖੇ ਕਰਿ ਕਿਰਪਾ ਰਾਖੀ ਜਿੰਦੁ। ? 





3649 


- ਸਿਰੀ ੫, ੮੨, ੪ : ੨ (46) 
“ਰਖੇ ਰਖਣਹਾਰਿ ਆਪਿ ਉਬਾਰਿਅਨੁ। ” 

- ਗੂਜ ੫, ਵਾਰ ੧ : ੧ (517) 
(4) ਮੁਕਾ ਦਿੱਤਾ, ਖਤਮ ਕਰ ਦਿੱਤਾ 
“ਆਵਣ ਜਾਣ ਰਖੇ ਕਰਿ ਕਰਮ। ” 

- ਗਉਂ ੫, ੯੨, ੨: ੪ (183) 
(5) ਸਥਿਤ ਕੀਤਾ 
“ਸਾਚੈ ਘਰਿ ਸਾਚੈ ਰਖੇ ਗੁਰ ਬਚਨਿ ਸੁਭਾਖਿਆ। ” 

- ਮਾਰੂ ੧, ਅਸ ੪, ੫ : ੩ (1011) 


(6) ਸਾਂਭਣਾ 
“ਆਪਿ ਕੁਚਜੀ ਦੋਸੁ ਨ ਦੇਉ ਜਾਣਾ ਨਾਹੀ ਰਖੇ। ” 


- ਬਸੰ ੧, ੧੦, ੧: ੨1171) 


“ਆਆਪੇ ਸ੍ਰਿਸਟਿ ਸਾਜੀਅਨੁ ਆਪਿ ਗੁਪਤੁ ਰਖੇਸਾ। ” 
- ਰਾਮ ੩, ਵਾਰ ੧੬ : ੩ (955) 


“ਅਹੋ ਜਸ ਰਖੇਣ ਗੋਪਾਲਹ ਨਾਨਕ ਰੋਮ ਨ ਛੇਦ੍ਤੇ । ”” 
- ਸਸ ੫, ੬ : ੨ (1354) 


(1) ਬਚਾ ਲਵੇ, ਰਖਿਆ ਕਰ ਲਵੇ 
“ਜਿਸ ਨੋ ਰਖੈ ਸੋ ਰਹੈ ਸੰਮਿ੍‌ਥੁ ਪੁਰਖੁ ਅਪਾਰੁ । ? 
- ਸਿਰੀ ੫, ੯੧, ੪ : ੨ (50) 
“ਰਖੈ ਆਪਿ ਦਇਆਲੁ ਕਰਿ ਦਾਸਾ ਆਪਣੇ। ” (ਰਖਿਆ ਕਰਦਾ ਹੈ) 
- ਗੂਜ ੫, ਵਾਰ ੭ : ੭ (519) 
(2) ਸਥਿਤ ਕਰੇ, ਨਿਵਾਸ ਕਰਾਇ। 
“ਜਿਥੇ ਰਖੇ ਸਾ ਭਲੀ ਜਾਏ। ? 
- ਮਾਝ ੫, ੪੯, ੧ : ੨ (108) 
“ਗੁਰ ਕਾ ਸਬਦੁ ਰਖੇ ਉਰਧਾਰੇ । ” (ਸਾਂਭ ਕੇ ਰਖੇ, ਸਥਿਤ ਕਰੇ) 
- ਮਾਝ ੩, ਅਸ ੧੩, ੪ : ੨ (117) 
(3) ਰਖਦਾ ਹੈ 
“ਤਿਉ ਸਤਿਗੁਰ ਸਿਖ ਪ੍ਰੀਤਿ ਹਰਿ ਹਰਿ ਕੀ ਗੁਰੁ ਸਿਖ ਰਖੈ ਜੀਅ ਨਾਲੀ। ”? 
- ਗਉ ੪, ੫੧, ੨ : ੩ (168) 
“ਨਿਰਮਲ ਨਾਮੁ ਰਖੈ ਉਰਿਧਾਰੇ। ” (ਰਖੇ) 
- ਆਸਾ ੩, ਅਸ ੨੪, ੬ : ੨ (423) 
(4) ਧਰੇ 
“ਨਾਰਾਇਣਿ ਲਇਆ ਨਾ ਨੂੰਗੜਾ ਪੈਰ ਕਿਥੈ ਰਥੈ। ” 
- ਗਉ ੪, ਵਾਰ ੨੮ : ੧ (315) 


“ਦੀਨ ਦੁਖ ਭੰਜਨ ਦਯਾਲ ਪ੍ਰਭੁ ਨਾਨਕ ਸਰਬ ਜੀਅ ਰਖ੍ਹਾ ਕਰੋਤਿ। ? 





3650 


- ਸਸ ੫, ੪੭ : ੫ (1358) 


“ਤਿਸੁ ਵਿਚਿ ਜੀਅ ਜੁਗਤਿ ਕੇ ਰੰਗ। ”” 
- ਜਪੁ ੧, ੩੪ : ੪ (7) 
(2) ਪ੍ਰੇਮ, ਲਗਨ 
“ਮਨੁ ਤਨੁ ਰਾਤਾ ਰੰਗ ਸਿਉ ਰਸਨਾ ਰਸਨ ਰਸਾਇ। ” 
- ਸਿਰੀ ੩, ੪੭, ੪ : ੨ (32) 
“ਗੁਰੁ ਨਾਮੁ ਦ੍ਰਿੜਾਏ ਰੰਗ ਸਿਉ ਹਉ ਸਤਿਗੁਰ ਕੈ ਬਲਿ ਜਾਉ। ” (ਪ੍ਰੇਮ ਨਾਲ) 
- ਸਿਰੀ ੪, ੬੭, ੨ : ੨ (40) 
“ਹਰਿ ਨਾਮੁ ਧਿਆਵਹਿ ਰੰਗ ਸਿਉ ਹਰਿ ਨਾਮਿ ਰਹੇ ਲਿਵ ਲਾਇ। ” 
(ਪ੍ਰੇਮ/ਸੁਆਦ ਨਾਲ) 
- ਗੂਜ ੩, ਵਾਰ ੫ਸ, ੩, ੧ : ੬ (510) 
(3) ਖੁਸ਼ੀਆਂ, ਮੌਜ, ਮੇਲਾ, ਅਨੰਦ 
“ਰਸ ਭੋਗਹਿ ਖੁਸ਼ੀਆ ਕਰਹਿ ਮਾਣਹਿ ਰੰਗ ਅਪਾਰ। ” 
- ਸਿਰੀ ੫, ੭੧, ੧ : ੨ (42) 
“ਸੁਤ ਦਾਰਾ ਬਨਿਤਾ ਅਨੇਕ ਬਹੁਤੁ ਰੰਗ ਅਰੁ ਵੇਸ। ” 
- ਸਿਰੀ ੫, ੮੫, ੧: ੨ (47) 
“ਅਨਿਕ ਮਾਇਆ ਰੰਗ ਤਿਖ ਨ ਬੁਝਾਵੈ। ” (ਤਮਾਸ਼ੇ, ਖੁਸ਼ੀਆਂ) 
- ਗਉ ੫. ਸੁਖ ੨, ੨ : ੫ (264) 
“ਰੰਗ ਰੂਪ ਰਸ ਬਾਦਿ ਕਿ ਕਰਹਿ ਪਰਾਣੀਆ। ”” 
- ਗਉ ੫. ਵਾਰ ੧੬ਸ, ੫, ੨ : ੫ (322) 
(“ਮਹਾਨਕੋਸ਼! ਅਰਥ “ਧਨ” ਕਰਦਾ ਹੈ ।) 
(4) ਵਰਣ, ਰੰਗ 
“ਬਹੁ ਰੰਗ ਮਾਇਆ ਬਹੁ ਬਿਧਿ ਪੇਖੀ। ” 
- ਗਉ ੫, ੮੧, ੧: ੧(179) 


“ਲਾਲ ਰੰਗ ਪੂਰਨ ਪੁਰਖੁ ਬਿਧਾਤਾ। ”” 


- ਗਉ ੫, ੧੪੧, ੧" : ੨ (194) 
“ਰਾਚਿ ਰਹੇ ਬਨਿਤਾ ਬਿਨੋਦ ਕੁਸਮ ਰੰਗ ਬਿਖ ਸੋਰ। ? 
- ਗਉ ੫. ਬਾਅ ੯ਸ : ੧ (251) 
“ਕੁਸਮ ਰੰਗ ਸੰਗ ਰਸਿ ਰਚਿਆ ਬਿਖਿਆ ਏਕ ਉਪਾਇਓ। ” 
- ਦੇਵ, ੫, ੧੫, ੧:੧( 531) 
(5) ਚੋਜ 
“ਲਖੇ ਨ ਜਾਹਿ ਪਾਰਬ੍ਹਮ ਕੇ ਰੰਗ। ”” 
- ਗਉ ੫. ਸੁਖ ੯, ੮ : ੬ (275) 
(6) ਮੌਜ, ਮਸਤੀ, ਮਗਨਤਾ 
“ਅਪਨੇ ਰੰਗ ਰਵੈ ਅਕੇਲਾ। ” 
- ਸੋਰ ਕਬ, ੪, ੨ : ੪ (655) 
“ਅਨਿਕ ਰੰਗ ਬਹੁ ਤਰੰਗ ਸਰਬ ਕੋ ਧਨੀ। ”” 
- ਭੈਰ ੫, ੫੭, ੧" : ੨ (1153) 





3651 


(7)ਸ਼ੋਭਾ (ਮਹਾਨਕੋਸ਼) 
“ਰੰਗ ਰਸਾ ਤੂੰ ਮਨਹਿ ਅਧਾਰੁ । ” 
੍‌੍ - ਗਉ ੫, ੮੭, ੩:੨(181) 
(8) ਕੰਗਾਲ, ਰੰਕ 
“ਰੰਗ ਤੁੰਗ ਗਰੀਬ ਮਸਤ ਸਭੁ ਲੋਕੁ ਸਿਧਾਸੀ। ” 
- ਮਾਰੂ ੫, ਵਾਰ ੧੭ : ੩ (1100) 
“ਭੁਪਤਿ ਰਾਜੇ ਰੰਗ ਰਾਇ ਸੰਚਹਿ ਬਿਖੁ ਮਾਇਆ। ”” 
ਲੁ - ਸਾਰ ੪, ਵਾਰ ੨੧ : ੧ (1245) 
(9) ਅਨੰਦੀ, ਮੌਜ/ਅਨੰਦ ਕਰਨ ਵਾਲਾ 
“ਪ੍ਰਭ ਰੰਗ ਦਇਆਲ ਮੋਹਿ ਗ੍ਰਿਹਿ ਮਹਿ ਪਾਇਆ ਜਨ ਨਾਨਕ ਤਪਤਿ ਬੁਝਾਈ। ?” 
- ਸਾਰ ੫, ੧੫, ੪ : ੨ (1207) 


““ਰਾਜੰ ਰੰਗੰ ਰੂਪੰ ਮਾਲੰ ਜੋਬਨੁ ਤੇ ਜੂਆਰੀ। ” 
- ਮਾਰੂ ੧, ਅਸ ੧੧, ੪ : ੧ (1015) 


“ਮਨੁ ਰੰਗਹੁ ਵਡਭਾਗੀਹੋ ਗੁਰੁ ਤੁਠਾ ਕਰੇ ਪਸਾਉ । ”” 
- ਸਿਰੀ ੪, ੬੭, ੨: ੧ (40) 


“ਪ੍ਰਭ ਜਾਇ ਪਾਵੈ ਰੰਗ ਮਹਲੀ ਹਰਿ ਰੰਗੁ ਮਾਣੈ ਰੰਗਕੀ। ”” 

- ਵਡ ੪, ਘੋੜੀ ੨, ੪ : ੪ (576) 

---- ਰੰਗਾਂ ਵਿਚ 
“ਸੁਖੇਣ ਬੈਣ ਰਤਨੰ ਰਚਨੰ ਕਸੁੰਭ ਰੰਗਣ3 । ” 
- ਗਾਥਾ ੫. ੨੪ : ੧ (1361) 
ਰੰਗਣ ਵਾਲਾ -- ਰੰਗ ਦੇਣ ਵਾਲਾ, ਰੰਗ ਚਾੜ੍ਹਨ ਵਾਲਾ 

“ਰੰਗਣ ਵਾਲਾ ਸੇਵੀਐ ਸਚੇ ਸਿਉ ਚਿਤੁ ਲਾਇ ਜੀਉ। ? 

- ਸੂਹੀ ੧, ਅਸ ੨, ੧" : ੨ (751) 


“ਆਪੇ ਰੰਗਣਿ ਰੰਗਿਓਨੁ ਸਬਦੇ ਲਇਓਨੁ ਮਿਲਾਇ। ” 
- ਸਿਰੀ ੩, ੫੯, ੩ : ੧ (37) 


“ਰੰਗਾ ਰੰਗ ਰੰਗਨ ਕੇ ਰੰਗਾ। ”” 
- ਕਾਨ ੫. ੩੬, ੧" : ੧ (1305) 


ਹੋਰ ਰੂਪ: 

ਰੰਗਨਾ - 

“ਨਿਰਮਲ ਸੋਇ ਬਣੀ ਹਰਿ ਬਾਣੀ ਮਨੁ ਨਾਮਿ ਮਜੀਠੈ ਰੰਗਨਾ। ” (ਰੰਗ ਚੜਾਉਣਾ) 
- ਮਾਰੂ ੫, ਸੋਲਾ ੯, ੧੫ : ੩ (1081) 





3652 


“ਸਭ ਜੋਤਿ ਤੇਰੀ ਜਗਜੀਵਨਾ ਤੂ ਘਟਿ ਘਟਿ ਹਰਿ ਰੰਗ ਰੰਗਨਾ। ” (ਰੰਗਨ ਵਾਲਾ) 
- ਕਾਨ ੪, ਵਾਰ ੨ : ੧ (1313) 
ਰੰਗਨਿ - 
“ਹਰਿ ਹਰਿ ਨਾਮੁ ਚਰਾਵਹੁ ਰੰਗਨਿ ਆਪੇ ਹੀ ਪ੍ਰਭ ਰੰਗਿ। ” (ਰੰਗਣ, ਰੰਗ) 
- ਆਸਾ ੫, ੧੩੯, ੧ : ੨ (405) 


“ਲਾਲਨੁ ਲਾਲੁ ਲਾਲੂ ਹੈ ਰੰਗਨੁ ਮਨੁ ਰੰਗਨ ਕਉ ਗੁਰ ਦੀਜੈ । ” 
- ਕਲਿ ੪, ੧, ੫ : ੧ (1323) 
(ਮਹਾਨ ਕੋਸ਼ ਅਰਥ “ਰੰਗਣ ਦੀ ਕਿਰਿਆ” ਕਰਦਾ ਹੈ । ) 


ਰੰਗਮਹਲੀ --- ਰੰਗ ਰਲੀਆਂ ਮਨਾਉਣ ਵਾਲੇ ਮਹਲ ਵਿਚ 
“ਪ੍ਰਭ ਜਾਇ ਪਵੈ ਰੰਗਮਹਲੀ ਹਰਿ ਰੰਗੁ ਮਾਣੈ ਰੰਗਕੀ। ”” 
- ਵਡ ੪, ਘੋੜੀ ੨, ੪ : ੪ (576) 
“ਆਪੇ ਚੋਜ ਕਰੇ ਰੰਗਮਹਲੀ ਹੋਰ ਮਾਇਆ ਮੋਹ ਪਸਾਰਾ ਹੇ। (ਭਾਵ ਸਰੀਰ) 
- ਮਾਰੂ ੧, ਸੋਲ ੭, ੪ : ੩ (1026) 


€) 


ਰੰਗਰਸ ---- ਪ੍ਰੇਮ ਦੇ ਸੁਆਦ, ਖੁਸ਼ੀਆਂ ਦੇ ਸੁਆਦ 


“ਜਿਹ ਪ੍ਰਸਾਦਿ ਰੰਗਰਸ ਭੋਗ । ? 
- ਗਉ ੫. ਸੁਖ ੬, ੧ : ੯ (269) 

“ਉਰਝਿ ਰਹੀ ਰੰਗਰਸ ਮਾਣੀ। ” 
- ਮਾਰੂ ੫, ਸੋਲਾ ੨, ੧ : ੨ (1072) 


“ਮਨਮੁਖਿ ਕਮਲਾ ਰਗੜੈ ਲੁਝੈ । ” 
- ਸਲੋ ੩, ੪੬ : ੩ (1418) 


(1) ਰੰਗਾਂ ਦੇ, ਪ੍ਰਕਾਰ ਦੇ 
“ਜੀਅ ਜਾਤਿ ਰੰਗਾ ਕੇ ਨਾਵ। ” (ਭਾਵ ਪ੍ਰਕਾਰ ਦੇ) 
- ਜਪੁ ੧, ੧੬ : ੧੪ (3) 
“ਅਨਿਕ ਜਨਮ ਕੀਏ ਬਹੁ ਰੰਗਾ। ? (ਬਹੁਤ ਪ੍ਰਕਾਰ ਦੇ) 
- ਗਉ ਕਬ, ੧੩, ੧ : ੨ (326) 
“ਕੁਦਰਤਿ ਵਰਤੈ ਰੂਪ ਅਰੁ ਰੰਗਾ । (ਰੰਗਾਂ ਵਿਚ) 
- ਆਸਾ ੫, ੨੧, ੧ : ੨ (376) 
“ਹਮ ਓਇ ਮਿਲਿ ਹੋਏ ਇਕ ਰੰਗਾ। ” (ਇਕ ਰੰਗ ਦੇ ਭਾਵ ਇਕ ਰਸ) 
- ਆਸਾ ੫, ੮੩, ੪ : ੪ (391) 
(2) ਖੁਸ਼ੀਆ 
“ਦੇਦੇ ਤੋਟਿ ਨਾਹੀ ਪ੍ਰਭ ਰੰਗਾ। ? 
- ਮਾਝ ੫, ੧੫, ੩ : ੨ (99) 
“ਮੇਰੈ ਮਨਿ ਚੀਤਿ ਆਏ ਪ੍ਰਿਅ ਰੰਗਾ। ”(ਪ੍ਰੇਮ ਬਿਲਾਸ) 
- ਸਾਰ ੫, ੩੦, ੧" : ੧ (1210) 
(3) ਰੰਗ ਅਥਵਾ ਅਵਸਥਾ ਵਿਚ 





3653 


“ਰੈਣਿ ਦਿਨਸੁ ਰਹੈ ਇਕ ਰੰਗਾ। ”” 
- ਗਉਂ ੫, ੮੬,੧:੧(181) 


(4) ਰੰਗ ਮਾਣਨ ਵਾਲਾ ਭਾਵ ਅਮੀਰ 
“ਬਿਆਪਤ ਭੂਮਿ ਰੰਕ ਅਰੁ ਰੰਗਾ। ”” 


- ਗਉ ੫, ੮੮, ੩ : ੧ (182) 
(5) ਚੋਜ 
“'ਬਰਨਿ ਨ ਸਾਕਉ ਤੁਮਰੇ ਰੰਗਾ ਗੁਣ ਨਿਧਾਨ ਸੁਖਦਾਤੇ । ” 
- ਗਉ ੫, ੧੨੮, ੨ : ੧ (207) 
(6) ਪ੍ਰੇਮ ਨਾਲ, ਪਿਆਰ ਨਾਲ 
“ਸਚੁ ਸਾਲਾਹਣੁ ਨਾਨਕ ਹਰਿ ਰੰਗਾ। ”” 
- ਗਉ ੫. ਅਸ ੧, ੮ : ੪ (236) 
“ਤੁਮਰੋ ਧਿਆਨੁ ਤੁਮਾਰੋ ਰੰਗਾ। ” (ਪਿਆਰ ਵਿਚ) 
- ਬਿਲਾ ੫, ੧੨੦, ੧" : ੨ (828) 
“ਚੜੈ ਸਵਾਇਆ ਨਿਤ ਨਿਤ ਰੰਗਾ ਘਟੈ ਨਾਹੀ ਤੋਲੀਜਾ ਹੇ। ” (ਪਿਆਰ) 
- ਮਾਰੂ ੫, ਸੋਲਾ ੩, ੧੫ : ੩ (1074) 
(7) ਮੌਜ ਵਿਚ ਰਹਿਣ ਵਾਲਾ, ਮੌਜੀ 
“ਹਮ ਮੂਰਖ ਮੁਗਧ ਸਰਣਾਗਤੀ ਮਿਲੁ ਗੋਵਿੰਦ ਰੰਗਾ। ” 
- ਆਸਾ ੪, ਛੰਤ ੧੫, ੩ : ੧ (449) 
(8) ਦੁਨਿਆਵੀ ਮੌਜ ਮੇਲੇ 
“ਆਪਿ ਉਪਾਵਹਿ ਆਪਿ ਖਪਾਵਹਿ ਤੁਧੁ ਲੇਪੁ ਨਹੀ ਇਕੁ ਤਿਲੁ ਰੰਗਾ। ? 
- ਮਾਰੂ ੫, ਸੋਲਾ ੧੧, ੧੫ : ੩ (1083) 
(9) ਰੰਗਾਂ ਵਿਚੋੱ 
“ਹਰਿ ਰੰਗ ਰੰਗਾ ਸਹਜਿ ਮਾਣੁ। ? 
- ਬਸੰ ੫, ੩, ੪ : ੩ (1180) 
(10) ਰੰਗਨ ਵਾਲਾ 
“ਰੰਗਾ ਰੰਗ ਰੰਗਨ ਕੇ ਰੰਗਾ। ? 
- ਕਾਨ ੫, ੩੬, ੧" : ੧ (1305) 
ਰੰਗਾਇਆ --- (1) ਰੰਗਿਆ ਗਿਆ 
“ਸੁਵਣੀ ਨਾਮੁ ਸੁਣੈ ਹਰਿ ਬਾਣੀ ਅਨਕ ਹਰਿ ਰੰਗਿ ਰੰਗਾਇਆ। ”? 
- ਮਾਰੂ ੧, ਸੋਲਾ ੨੦, ੧੫ : ੩ (1041) 
(2) ਰੰਗਵਾਇਆ, ਰੰਗ ਕਰਾਇਆ 
“ਕਾਪੜੁ ਕਾਠੁ ਰੰਗਾਇਆ ਰਾਂਗਿ। ? 
- ਸਾਰ ੪, ਵਾਰ ੧੫ਸ, ੧, ੨ : ੧ (1243) 


- ਮਾਝ ੧, ਅਸ ੧, ੧ : ੧ (109) 
“ਗੁਰਮੁਖਿ ਰਾਤੇ ਸਬਦਿ ਰੰਗਾਏ । (ਰੰਗੇ ਗਏ) 
- ਬਿਲਾ ੩, ੫, ੩ : ੧ (798) 
“ਏਹੁ ਮਨੁ ਭੈ ਭਾਇ ਰੰਗਾਏ । ” (ਰੰਗਾ ਲੈ) 





3654 


- ਮਾਰੂ ੩, ਸੋਲਾ ੨੧, ੮ : ੧ (1066) 


(2) ਰੰਗ ਵਿਚ 
“ਇਹੁ ਤਨੁ ਮਾਇਆ ਪਾਹਿਆ ਪਿਆਰੇ ਲੀਤੜਾ ਲਬਿ ਰੰਗਾਏ । ” 
- ਤਿਲੰ ੧, ੩, ੧ : ੧ (721) 
ਰੰਗ ਨਾਲ 
“ਸੁਣਿ ਬਾਵਰੇ ਨੇਹੁ ਕੂੜਾ ਲਾਇਓ ਕੁਸੰਭ ਰੰਗਾਨਾ। ” 
- ਸੂਹੀ ੫, ਛੰਤ ੧, ੧ : ੨ (777) 
ਰੰਗੀਆਂ ਹੋਈਆਂ ਭਾਵ ਮਸਤ 
“ਨੈਨ ਹਮਾਰੇ ਪ੍ਰਿਅ ਰੰਗ ਰੰਗਾਰੇ ਇਕੁ ਤਿਲੁ ਭੀ ਨਾ ਧੀਰੀਜੈ। ” 
- ਜੈਤ ੫, ਛੰਤ ੧, ੧ : ੪ (703) 
ਹੋਰ ਰੂਪ: 
ਰੰਗਾਰੈ - 
“ਬਿਸਮ ਬਿਸਮ ਬਿਸਮ ਹੀ ਭਈ ਹੈ ਲਾਲ ਗੁਲਾਲ ਰੰਗਾਰੈ । ” 
- ਕਾਨ ੫, ੨੦, ੨ : ੧ (1302) 
ਰੰਗੇ ਗਏ 
“ਗੁਰਮਤੀ ਮਨੁ ਇਕਤੁ ਘਰਿ ਆਇਆ ਸਚੈ ਰੰਗਿ ਰੰਗਾਵਣਿਆ। ”” 
- ਮਾਝ ੩, ਅਸ ੪, ੧": ੨111) 
ਰੰਗੀਲਾ 
“ਨਾਨਕ ਮਨ ਹੀ ਮੰਝਿ ਰੰਗਾਵਲਾ ਪਿਰੀ ਤਹਿਜਾ ਨਾਉ। ” 
- ਮਾਰੂ ੫, ਵਾਰ ੧੧ਸ, ੫, ੧ : ੨ (1098) 
“ਫਰੀਦਾ ਕੰਤੁ ਰੰਗਾਵਲਾ ਵਡਾ ਵੇਮੁਹਤਾਜ। ” (ਆਪਣੀ ਮੌਜ ਵਿਚ ਮਸਤ) 
- ਸਲੋ ਫਰ, ੧੦੮ : ੧ (1383) 
ਸੁੰਦਰ, ਆਕਰਸ਼ਕ ਰੰਗਾਂ ਵਾਲੀ 
“ਫਰੀਦਾ ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗ। ” 
- ਸਲੋ ਫਰ, ੮੨ : ੧ (1382) 
ਰਸੀਏ, ਅਨੰਦੀ 
“ਗੁਰਮੁਖਿ ਸਬਦਿ ਰੰਗਾਵਲੇ ਅਹਿਨਿਸਿ ਹਰਿ ਰਸੁ ਭੋਗੁ । ” 
- ਸਿਰੀ ੧, ਅਸ ੧੫, ੩ : ੩ (63) 
ਰੰਗੀਲਾ, ਮੌਜੀ 
“ਸਾਚਉ ਰੰਗਿ ਰੰਗਾਵਲੋ ਸਖੀ ਹਮਾਰੋ ਕੰਤੁ । ”” 
- ਮਾਰੂ ੧, ਅਸ ੧੦, ੪ : ੧ (1015) 
(1) ਰੰਗ ਦੁਆਰਾ, ਪਿਆਰ ਨਾਲ 
“ਓਹੁ ਧੋਧੈ ਨਾਂਵੈ ਕੈ ਰੰਗਿ। ? 
- ਜਪੁ ੧, ੨੦ : ੬ (4) 
(2) ਪ੍ਰੇਮ ਵਿਚ 





3655 


“ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ।(ਪਿਆਰ ਵਿਚ) 
- ਆਸਾ ੫, ਸੋਪੁ ੪, ੧" : ੨ (12) 
“ਨਾਨਕ ਸਹਜੇ ਹੀ ਰੰਗਿ ਵਰਤਦਾ ਹਰਿ ਗੁਣ ਪਾਵੈ ਸੋਇ। ” 
- ਸਿਰੀ ੩, ੫੦, ੪ : ੩ (33) 
(3) ਰਸ ਹੋ ਕੇ 
“ਮੇਰੇ ਮਨ ਹਰਿ ਭਜੁ ਸਦਾ ਇਕ ਰੰਗਿ। ? (ਭਾਵ ਇਕਾਗਰ ਚਿਤ) 
- ਸਿਰੀ ੫, ੮੮, ੧" : ੧ (48) 
(4) ਰੂਪ ਵਿਚ 
“ਅਠੀ ਵੇਪਰਵਾਹ ਰਹਨਿ ਇਕਤੈ ਰੰਗਿ। ? 
- ਮਾਰੂ ੧, ਵਾਰ ੧੭ਸ, ੨, ੨ : ੨ (146) 
(5) ਮੌਜ ਵਿਚ 
“ਜੋ ਕਿਛੁ ਕੀਨੋ ਸੁ ਆਪਨੈ ਰੰਗਿ। ? 
- ਗਉ ੫. ਸੁਖ ੧੨, ੬ : ੫ (279) 
“ਰੰਗਿ ਹਸਹਿ ਰੰਗਿ ਰੋਵਹਿ ਚੁਪ ਭੀ ਕਰਿ ਜਾਹਿ। ” 
- ਆਸਾ ੧, ਵਾਰ ੨੦ਸ, ੧. ੨ : ੫ (473) 
(6) ਰੰਗ ਵਿਚ, ਵਰਣ ਵਿਚ 
“ਹਰਿ ਰੰਗਿ ਚਲੂਲੈ ਜੋ ਰਤੇ ਤਿਨ ਭਿਨੀ ਹਰਿ ਰੰਗਿ ਚੋਲੀਆ। ” 
- ਗਉਂ ੪, ਵਾਰ ੧੯ਸ, ੪, ੧:੫ (311) 


“ਬਸਤ੍ਰ ਹਮਾਰੈ ਰੰਗਿ ਚਲੂਲ। (ਰੰਗ ਦੇ) 


- ਆਸਾ ੫, 2੭, ੩ : ੧ (372) 
“ਪ੍ਰੀਤਮ ਭਾਨੀ ਤਾਂ ਰੰਗਿ ਗੁਲਾਲ। ” 
- ਆਸਾ ੫. ੫੨. ੪ : ੧ (384) 
(7) ਸੁਆਦਾਂ, ਖੁਸ਼ੀਆਂ 
“ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ। ”? 
- ਆਸਾ ੧, ਅਸ ੧੧, ੫ 2 ੨ (417) 
“ਰੰਗਿ ਰਲੀਆ ਮਾਣਹੁ ਮੇਰੇ ਪਿਆਰੇ ਹਰਿ ਕਿਰਪਾ ਕਰੇ। ”” (ਖੁਸ਼ੀਆਂ) 
- ਆਸਾ ੪, ਛੰਤ ੨੧, ੧ : ੩ (451) 
(8) ਰੰਗ ਲੈ 
“ਸਾਧ ਪ੍ਰਸਾਦਿ ਹਰਿ ਸਿਉ ਮਨੁ ਰੰਗਿ। ” 
- ਗੋਂਡ ੫, ੧੩, ੨ : ੪ (866) 
ਰੰਗਿਓਨੁ ---- ਉਸ ਨੇ ਰੰਗਿਆ ਹੈ 
“ਆਪੇ ਰੰਗਣਿ ਰੰਗਿਓਨੁ ਸਬਦੇ ਲਇਓਨੁ ਮਿਲਾਇ। ” 
- ਸਿਰੀ ੩, ੫੯, ੩ : ੧ (37) 
ਰੰਗਿਆ ---- (1) ਰੰਗਨ ਕੀਤਾ ਹੈ, ਪਿਆਰ ਵਾਲਾ ਕੀਤਾ 
“ਗੁਰਸਬਦੀ ਮਨੁ ਰੰਗਿਆ ਰਸਨਾ ਪ੍ਰੇਮ ਪਿਆਰਿ। ” 
- ਸਿਰੀ ੩, ੫੯, ੧: ੨ (36) 
“ਸਬਦਿ ਮਨੁ ਰੰਗਿਆ ਲਿਵ ਲਾਇ। ”” 
- ਗਉ ੩, ਅਸ ੮, ੧: ੨ (233) 
(2) ਰੰਗ ਲਿਆ 





3656 


“ਮਾਇਆ ਮੋਹਿ ਮਨੁ ਰੰਗਿਆ ਮੋਹਿ ਸੁਧਿ ਨ ਕਾਈ ਰਾਮ। ” 
- ਵਡ ੩, ਛੰਤ ੫, ੪ : ੧ (571) 


ਰੰਗਿਰਤੇ ---- ਪਿਆਰ ਵਿਚ ਭਿਜੇ ਹੋਏ 
“ਰੰਗਿਰਤੇ ਅਪੁਨੇ ਸੁਆਮੀ ਸੇਤੀ ਮੰਰੈ ਨ ਆਂਵੈ ਜਾਈ ਰਾਮ। ”” 
- ਸੂਹੀ ੫, ਛੰਤ ੫, ੪ : ੨ (780) 


ਰੰਗਿਰਾਤੜੀਏ - ਪਿਆਰ ਵਿਚ ਭਿਜ ਕੇ 
“ਪਿਰੁ ਰਾਵੇ ਰੰਗਿਰਾਤੜੀਏ ਪਿਰ ਕਾ ਮਹਲ ਤਿਨ ਪਾਇਆ ਰਾਮ। ? 
- ਸੂਹੀ ੩, ਛੰਤ ੬, ੩ : ੧ (771) 


ਰੰਗਿਰਾਤਾ --- ਪਿਆਰ/ਪ੍ਰੇਮ ਵਿਚ ਭਿਜਿਆ 
“ਅਨਦਿਨੁ ਸਹਜਿ ਰਹੈ ਰੰਗਿਰਾਤਾ। ”” 
- ਸੂਹੀ ੪, ਛੰਤ ੪, ੧ : ੫ (775) 
ਹੋਰ ਰੂਪ: 
ਰੰਗਿਰਾਤੇ - 
“ਕਹੁ ਨਾਨਕ ਰਵਹਿ ਰੰਗਿਰਾਤੇ ਪ੍ਰੇਮ ਮਹਾ ਰਸ ਭੀਨੇ। ” (ਪਿਆਰ ਵਿਚ ਭਿਜੇ) 
- ਸੂਹੀ ੫, ਛੰਤ ੮, ੨ : ੬ (782) 


(1) ਵਰਣ ਦੇ, ਰੰਗਾਂ ਦੇ 
“ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ। ”” 
- ਜਪੁ ੧, ੨੭ : ੧੯ (6) 
“ਆਪੇ ਜਗਤੁ ਉਪਾਇਦਾ ਮੇਰੇ ਗੋਵਿਦਾ ਹਰਿ ਆਪਿ ਖੇਲੈ ਬਹੁ ਰੰਗੀ ਜੀਉ। ”? 
(ਅਨੇਕਾਂ) ਪ੍ਰਕਾਰ ਨਾਲ 
- ਗਉ ੪, ੬੮, ੨:੧(174) 
“ਸਰਬੀ ਰੰਗੀ ਰੂਪੀ ਤੂੰ ਹੈ ਤਿਸੁ ਬਖਸੇ ਜਿਸੁ ਨਦਰਿ ਕਰੇ । ” (ਰੰਗਾਂ ਵਿਚ) 
- ਆਸਾ ੧, ੨੨, ੧" : ੨ (355) 
“ਰੰਗੀ ਜਿਨਸੀ ਜੰਤ ਉਪਾਏ ਨਿਤ ਦੇਵੈ ਚੜੈ ਸਵਾਇਆ। ”” (ਰੰਗਾਂ ਦੇ) 
- ਤੁਖਾ ੧, ਛੰਤ ੫, ੨ : ੪ (1112) 
(2) ਰੰਗੀ ਹੋਈ 
“ਦਰਸਨ ਪਰਸਨ ਸਰਸਨ ਹਰਸਨ ਰੰਗਿ ਰੰਗੀ ਕਰਤਾਰੀ ਰੇ । ? 
- ਆਸਾ ੫, ੧੩੮, ੧ : ੨ (404) 


“ਜਉ ਗ੍ਰਿਹਿ ਲਾਲੂ ਰੰਗੀਓ ਆਇਆ ਤਉ ਮੈ ਸਭਿ ਸੁਖ ਪਾਏ। ” 
- ਮਲਾ ੫, ੧, ੩ : ੨ (1266) 


ਰੰਗੀਆਂ ---- ਰੰਗਿਆ ਹੋਇਆ 
“ਤਨੁ ਮਨੁ ਸੀਤਲੁ ਰੰਗਿ ਰੰਗੀਆ। ”? 
- ਰਾਮ ੧, ਸਿਗੋ ੪੭ : ੪ (943) 


“ਬਿਨੁ ਗੁਰ ਕੋਇ ਨ ਰੰਗੀਐ ਗੁਰਿ ਮਿਲਿਐ ਰੰਗੁ ਚੜਾਉ। ”? 





3657 


- ਆਸਾ ੩, ਅਸ ੩੧, ੩ : ੧ (427) 
(2) ਰੰਗਿਆਂ 
“ਗੁਰਮੁਖਿ ਇਹੁ ਮਨੁ ਰੰਗੀਐ ਦੂਜਾ ਰੰਗ ਜਾਈ ਰਾਮ। ” 
- ਵਡ ੩, ਛੰਤ ੫, ੪ : ੨ (571) 
“ਰੰਗੇ ਕਾ ਕਿਆ ਰੰਗੀਐ ਜੋ ਰਤੇ ਰੰਗੁ ਲਾਇ ਜੀਉ। ”? 
- ਸੂਹੀ ੧, ਅਸ ੨, ੧" : ੧ (751) 
ਰੰਗਿਆ ਭਾਵ ਰਮਿਆ ਰਹਿਣਾ 
“ਰਹੈ ਗਗਨਪੁਰਿ ਦ੍ਰਿਸਟਿ ਸਮੈਸਰਿ ਅਨਹਤ ਸਬਦਿ ਰੰਗੀਣਾ। ” 
- ਰਾਮ ੧, ਅਸ ੮, ੨ : ੧ (907) 
ਰੰਗਿਆ ਹੈ 
“ਹਰਿ ਕੇ ਸੰਤ ਸੰਤ ਜਨ ਨੀਕੇ ਜਿਨ ਮਿਲਿਆਂ ਮਨੁ ਰੰਗਿ ਰੰਗੀਤਿ। ”? 
- ਕਾਨ ੪, ੫, ੩ : ੧ (1296) 


“ਮਿਲਿ ਪ੍ਰੀਤਮ ਜਿਉ ਹੋਤ ਅਨੰਦਾ ਤਿਉ ਹਰਿ ਰੰਗਿ ਮਨੁ ਰੰਗੀਨਾ ਜੀਉ। ? 
- ਮਾਝ ੫, ੨੧, ੩ : ੩ (100) 
-<-- ਰੰਗੇ ਹੋਏ 
“ਸਾਜਨ ਰਾਂਗਿ ਰੰਗੀਲੜੇ ਰੰਗੁ ਲਾਲੁ ਬਣਾਇਆ। ” 
- ਸੂਹੀ ੧, ਛੰਤ ੫, ੫ : ੬ (767) 
(1) ਪਿਆਰ ਕਰਨ ਵਾਲਾ 
“ਸਦਾ ਰੰਗੀਲਾ ਲਾਲੂ ਪਿਆਰਾ ਏਹੁ ਮਹਿੰਜਾ ਆਸਰਾ। ” 
- ਸੂਹੀ ੫, ਅਸ ੪, ੧" : ੨ (761) 
ਹੋਰ ਰੂਪ: 
ਰਗੀਲਾ - 
“ਲਾਲੁ ਰਗੀਲਾ ਸਹਜੇ ਪਾਇਓ ਸਤਿਗੁਰ ਬਚਨਿ ਲਹੋ । ”” 
- ਸਾਰ ੫, ੩, ੧" : ੨ (1203) 
(2) ਰੰਗੀਲਾ 
“ਹਰਿ ਜੇਠੁ ਰੰਗੀਲਾ ਤਿਸੁ ਧਣੀ ਜਿਸ ਕੈ ਭਾਗੁ ਮਥੰਨਿ। ” 
- ਮਾਝ ੫, ਬਾਰਾ ੪ : ੯ (134) 


- ਮਾਝ ੫, ੧੬, ੧ : ੧ (99) 


“ਜਬ ਕੀ ਰਾਮ ਰੰਗੀਲੈ ਰਾਤੀ ਰਾਮ ਜਪਤ ਮਨ ਧੀਰੇ। ” (ਪਿਆਰ ਸਰੂਪ ਨਾਲ) 
- ਸਾਰ ੧, ੧, ੨ : ੨ (1197) 





3658 


“ਲਾਲੂ ਗੁਲਾਲੂ ਗਹਬਰਾ ਸਚਾ ਰੰਗੁ ਚੜਾਉ। ” 
- ਸਿਰੀ ੧, ੧੨, ੧: ੨ (18) 
“ਸਤਿਗੁਰਿ ਮਿਲਿਐ ਭਉ ਉਪਜੈ ਭੈ ਭਾਇ ਰੰਗੁ ਸਵਾਰਿ। ” (ਰੂਪ) 
- ਸੂਹੀ ੩, ਵਾਰ ੯ : ੨ (788) 
(2) ਅਨੰਦ, ਮੌਜ, ਖੁਸ਼ੀ 
“ਰੰਗੁ ਮਾਣਿ ਲੈ ਪਿਆਰਿਆ ਜਾ ਜੋਬਨੁ ਨਉ ਹੁਲਾ। ”” 
- ਸਿਰੀ ੧, ੨੪, ੧" : ੧ (23) 
“ਤੂੰ ਦਾਨਾ ਤੂੰ ਸਦ ਮਿਹਰਵਾਨਾ ਨਾਮੁ ਮਿਲੈ ਰੰਗੁ ਮਾਣੀ। ” 
- ਆਸਾ ੫, ੪੯, ੩ : ੨ ( 383) 
“ਗੁਰ ਮਨਾਰਿ ਪ੍ਰਿਅ ਦਇਆਰ ਸਿਉ ਰੰਗੁ ਕੀਆ। ” (ਪਿਆਰ ਦੇ ਚੋਜ) 
- ਮਲ਼ਾਂ ੫, ੨੩, ੧" : ੧ (1271) 
(3) ਪਿਆਰ, ਪ੍ਰੇਮ 
“ਰੰਗੁ ਨ ਲਗੀ ਪਾਰਬ੍ੁਹਮ ਤਾ ਸਰਪਰ ਨਰਕੇ ਜਾਇ। ” 
- ਸਿਰੀ ੫, ਅਸ ੨੬, ੫ : ੪ (70) 
“ਸੰਤਾ ਸੇਤੀ ਰੰਗੁ ਨ ਲਾਏ। ” 
- ਮਾਝ ੫, ੩੭, ੩ : ੧ (105) 
(4) ਰੰਗ ਵਾਲਾ, ਪਿਆਰ ਸਰੂਪ, ਪ੍ਰੀਤਮ 
“ਹਰਿ ਰੰਗੁ ਨਾਲਿ ਨ ਲਖੀਐ ਮੇਰੇ ਗੋਵਿਦਾ ਗੁਰੁ ਪੂਰਾ ਅਲਖੁ ਲਖਾਹੀ ਜੀਉ। ” 
- ਗਉਂ ੪, ੬੭, ੧: ੨ (173) 
(5) ਚੋਜ, ਤਮਾਸ਼ਾ 
“ਨੈਨਹੁ ਪੇਖੁ ਠਾਕੁਰ ਕਾ ਰੰਗੁ । ? 
- ਗਉ ੫. ਸੁਖ ੧੪, ੨ : ੫ (281) 
(6) ਸਰੂਪ 
“ਆਆਪੇ ਹਰਿ ਇਕ ਰੰਗੁ ਹੈ ਆਪੇ ਬਹੁ ਰੰਗੀ। ” 
- ਤਿਲੰ ੪, ਅਸ ੨, ੨੨ : ੧ (726) 
(7) ਗਰੀਬ, ਰੰਕ, ਕੰਗਾਲ 
“ਰਾਣਾ ਰਾਉ ਨ ਕੋ ਰਤੈ ਰੰਗੁ ਨ ਤੁੰਗੁ ਫਕੀਰ । ” 
- ਰਾਮ ੧, ਓਅੰ ੪੪ : ੧ (936) 
ਰੰਗੀ ਗਈ (ਪਿਆਰ ਵਿਚ) 
“ਜਬ ਕੀ ਉਪਜੀ ਤਬ ਕੀ ਤੈਸੀ ਰੰਗੁਲ ਭਈ ਮਨਿ ਭਾਈ। ” 
- ਸਾਰ ੧, ਅਸ ੧, ੫ : ੨ (1232) 
ਚੋਜ ਕਰਨ ਵਾਲਾ, ਰੰਗੀਲਾ, ਖੁਸ਼ੀਆਂ ਦੇਣ ਵਾਲਾ, ਅਨੰਦ ਦੇਣ ਵਾਲਾ 
“ਆਆਪੇ ਬਹੁ ਬਿਧਿ ਰੰਗੁਲਾ ਸਖੀਏ ਮੇਰਾ ਲਾਲੁ । ” 
- ਸਿਰੀ ੧, ੨੫, ੩ : ੧ (23) 


ਹੋਰ ਰੂਪ: 
ਰੰਗੁਲੇ - 
“ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ। ? (ਪਿਆਰ ਵਾਲੇ, ਰੰਗੀਲੇ) 





3659 


- ਸਿਰੀ ੧, ੨੪, ੨ : ੧ (23) 
“ਨਾਨਕ ਨਾਮ ਰਤੇ ਸੇ ਰੰਗੁਲੇ ਗੁਰ ਕੈ ਸਹਜਿ ਸੁਭਾਇ। ” (ਪਿਆਰ ਵਾਲੇ) 
- ਸਿਰੀ ੪, ਵਾਰ ੮ਸ, ੩, ੨ : ੫ (85) 


(1) ਰੰਗ ਦੇੱਦਾ ਹੈ (ਪ੍ਰੇਮ ਵਿਚ) 
“ਗੁਰ ਸਬਦੀ ਸਾਲਾਹੀਐ ਰੰਗੇ ਸਹਜਿ ਸੁਭਾਇ। ”” 
- ਸਿਰੀ ੩, ੪੯, ੨ : ੨ (32) 
(2) ਪਿਆਰ ਨਾਲ 
“ਅਨਦਿਨੁ ਨਾਮੁ ਧਿਆਵਹਿ ਰੰਗੇ । ”” 
- ਗਉ ੫. ਬਾਅ ੧੩ : ੪ (252) 
“ਨਾਮੁ ਧਿਆਵਹੁ ਸਦ ਸਦਾ ਹਰਿ ਹਰਿ ਮਨੁ ਰੰਗੇ। ” (ਚਾਉ ਨਾਲ) 
- ਆਸਾ ੫. ੧੦੪, ੪ : ੧ (397) 
(3) ਰੰਗੇ ਹੋਏ 
“ਰੰਗੇ ਕਾ ਕਿਆ ਰੰਗੀਐ ਜੋ ਰਤੇ ਰੰਗੁ ਲਾਇ ਜੀਉ। ” 
- ਸੂਹੀ ੧, ਅਸ ੨, ੧" : ੧ (751) 


ਰੰਗੇਤੜਾ ---- ਰੰਗਿਆ ਹੋਇਆ, ਗੜੁਚ 
“ਗੁਰਮੁਖਿ ਹਰਿ ਗੁਣ ਗਾਇ ਰੰਗਿ ਰੰਗੇਤੜਾ। ” 


- ਸੂਹੀ ੧, ਅਸ ੩, ੪ 


“ਪ੍ਰਭ ਸਾਚੇ ਸੇਤੀ ਰੰਗਿ ਰੰਗੇਤੀ ਲਾਲ ਭਈ ਮਨੁ ਮਾਰੀ। ” 
- ਧਨਾ ੧, ਛੰਤ ੩, ੩ : ੫ (689) 


2 < 


ਰੰਗ ਲਵੋ 
“ਨਾਰਾਇਣ ਹਰਿ ਰੰਗ ਰੰਗੋ । 
- ਗਉ ੫, ਅਸ ੧੩. ੧": ੧ (241) 


“ਪਰਮ ਅਤੀਤੁ ਪਰਮੇਸੁਰ ਕੈ ਰੰਗ ਰੰਗ੍ਰੌੰ ਬਾਸਨਾ ਤੇ ਬਾਹਰਿ ਪੈ ਦੇਖੀਅਤੁ ਧਾਮ 
ਸਿਉ।” 
- ਸਵ ੫, ਮਥੁ ੩ : ੨ (1408) 
ਰਘੁਵੰਸ਼, ਰਘੁ ਕੁਲ ਦੇ ਲੋਕ, ਸੂਰਜਵੰਸ਼ੀ ਕੁਲ ਦਾ ਅਯੋਦਿਆ ਦਾ ਰਾਜਾ 
“ਗਾਵੈ ਜਮਦਗਨਿ ਪਰਸਰਾਮੇਸੁਰ ਕਰ ਕੁਠਾਰੁ ਰਘੁ ਤੇਜੁ ਹਰਿਓ। ”? 
- ਸਵ ੧, ੪ : ੨ (1389) 
ਰਘੁਨਾਥ ---- ਅਖਰੀ ਅਰਥ ਰਘੁਵੰਸ਼ ਦੇ ਮੁਖੀ, ਭਾਵ ਪ੍ਰਭੂ, ਵਾਹਿਗੁਰੂ 
“ਬਿਨੁ ਰਘੁਨਾਥ ਸਰਨਿ ਕਾ ਕੀ ਲੀਜੈ। ”” 
- ਜੈਤ ਰਵਿ, ੧, ੬ : ੨ (710) 
ਰਘੁਪਤਿ ---- ਅਖਰੀ ਅਰਥ “ਰਘੁਵੰਸ਼” ਦਾ ਮਾਲਕ (ਪਤੀ), ਭਾਵ ਪ੍ਰਭੂ, ਅਕਾਲ ਪੁਰਖ 
“ਜਿਓ ਨ ਰਘੁਪਤਿ ਰਾਜਾ। ?” 
- ਸੋਰ ਕਬ, ੩, ੧" : ੨ (654) 





3660 


ਰਘੁਬੰਸਿ ---- ਰਘੁ ਕੀ ਕੁਲ ਵਿਚ 
“-ਰਘੁਬੰਸਿ ਤਿਲਕੁ ਸੁੰਦਰੁ ਦਸਰਥ ਘਰਿ ਮੁਨਿ ਬੰਛਹਿ ਜਾ ਕੀ ਸਰਣੰ।” 
- ਸਵ ੪, ਗਯੰ ੨ : ੫ (1401) 


ਰਘੁਰਾਇਓ -- ਅਖਰੀ ਅਰਥ ਰਘੁਵੰਸ਼ ਦਾ ਰਾਜਾ ਭਾਵ ਵਾਹਿਗੁਰੂ 
“ਕੈ ਪਹਿ ਕਰਉ ਅਰਦਾਸਿ ਬੇਨਤੀ ਜਉ ਸੁਨਤੋ ਹੈ ਰਘੁਰਾਇਓ। ”” 
- ਗਉ ੫, ੧੨੩", ੧ : ੨ (205) 


- ਗਉਂ ਕਬ, ੬, ੪ : ੨ (324) 
“ਜਨ ਗਰੀਬ ਕੋ ਜੋਰੁ ਨ ਪਹੁਚੈ ਕਹਾ ਕਰਉ ਰਘੁਰਾਇਆ। ” (ਹੇ ਪ੍ਰਭੂ) 
- ਭੈਰ ਕਬ, ੧੭, ੧: ੨ (1161) 
ਰਘੁਰਾਈ - 
“ਏ ਬਾਰਿਕ ਕੈਸੇ ਜੀਵਹਿ ਰਘੁਰਾਈ। ” 
(ਹੇ ਪ੍ਰਭੂ) 
- ਗੂਜ ਕਬ, ੨, ੧ : ੨ (524) 


€) 


ਰਘੁ ਵੰਸ਼ ਦਾ 
“ਤ੍ੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ। ” 


- ਸਵ ੧, ੭ 3 ੨ (1390) 


“ਰੰਭਣ-ਵਾਲਾ ਜੇ ਰੰਕੈ ਸਾਹਿਬੁ ਐਸਾ ਰੰਗੁ ਨ ਡੀਠ। ” 
- ਤਿਲੰ ੧, ੩, ੨ : ੨ (722) 


“ਕਾਇਆ ਰੰਡਣਿ ਜੇ ਥੀਐ ਪਿਆਰੇ ਪਾਈਐ ਨਾਉ ਮਜੀਠ। ”” 

- ਤਿਲੰ ੧, ੩, ੨ : ੧ (722) 
(1) ਰੰਗ, ਵਰਣ 
“ਹਰਿ ਨਾਮਾ ਹਰਿ ਰੰਡੁ ਹੈ ਹਰਿ ਰੰਡੁ ਮਜੀਠੈ ਰੰਡੁ। ? 

- ਸੂਹੀ 8, ੩, ੧ : ੧ (731) 
(2) ਰੰਗਣ 
“ਮਿਲਿ ਸੰਗਤਿ ਹਰਿ ਰੰਗੁ ਪਾਇਆ ਜਨ ਨਾਨਕ ਮਨਿ ਤਨਿ ਰੰਡੂ । ” 

- ਸੂਹੀ 8, ੩, ੪ : ੨ (732) 


“ਰੰਡਣ ਵਾਲਾ ਜੇ ਰੰਕੈ ਸਾਹਿਬੁ ਐਸਾ ਰੰਗੁ ਨ ਡੀਠ। ”” 
- ਤਿਲੰ ੧, ੩, ੨ : ੨ (722) 


“ਭਾਉ ਭਗਤਿ ਭਗਵਾਨ ਸੰਗਿ ਮਾਇਆ ਲਿਪਤ ਨ ਰੰਚ । ” 





3661 


- ਗਉ ੫. ਥਿਤੀ ੫ : 


““ਜਪਸਿ ਨਿਰੰਜਨੁ ਰਚਸਿ ਮਨਾ। ” 
- ਗਉ ੧, ੧੫, ੩" : ੧ (156) 


“ਨਾਨਕ ਬਿਰਲੇ ਪਾਈਅਹਿ ਜੋ ਨ _ਰਚਹਿ ਪਰਪੰਚ । ” 
- ਗਉ ੫. ਥਿਤੀ ੫ : 
ਹੋਰ ਰੂਪ: 
ਰਚਹੁ - 
“ਰੇ ਮਨ ਬਿਨੁ ਹਰਿ ਜਹ ਰਚਹੁ ਤਹ ਤਹ ਬੰਧਨ ਪਾਹਿ। ” (ਜੁੜਦੇ ਹੋ) 
- ਗਉਂ ੫. ਬਾਅ ੯ : 


“ਈਧਨੁ ਅਧਿਕ ਸਕੇਲੀਐ ਭਾਈ ਪਾਵਕੁ ਰੰਚਕ ਪਾਇ। ”” 


- ਸੋਰ ੧, ਅਸ ੪, ੧੦ : 


(1) ਰਚ ਕੇ, ਬਣਾ ਕੇ 
“ਰਚੰਤਿ ਜੀਅ ਰਚਨਾ ਮਾਤ ਗਰਭ ਅਸਥਾਪਨ । ”” 

- ਜੈਤ ੫, ਵਾਰ ੨ਸ, ੫, ੧ : ੧ (706) 
(2) ਖਚਿਤ ਹੋਣਾ, ਫਸ ਜਾਣਾ 


“ਰੰਚਿਤ ਮੂੜ ਅਗਿਆਨ ਅੰਧਹ ਨਾਨਕ ਸੁਖਨ ਮਨੋਰਥ ਮਾਇਆ। ” 
- ਜੈਤ ੫, ਵਾਰ ਦਸ, ੫, ੧ : ੨ (707) 


(3) ਲੀਨ ਹੋਣਾ 
“ਚਰਨ ਕਮਲ ਰਚੰਤਿ ਸੰਤਹ ਨਾਨਕ ਆਨ ਨ ਰੁਚਤੇ । ”” 
- ਜੈਤ ੫, ਵਾਰ ੧੨ਸ, ੫, ੧ : ੩ (708) 


(1) ਰਚੇ/ਜੁੜੇ/ਖਚਿਤ ਰਹਿੰਦੇ ਹਨ 
“ਸਰਬ ਬਿਆਪੀ ਰਾਮ ਸੰਗਿ ਰਚਨ। ? 
- ਗਉ ੫. ਸੁਖ ੨੩, ੪ : ੪ (294) 


“ਸੁਖੇਣ ਬੈਣ ਰਤਨੰ ਰਚਨੰ ਕਸੁੰਭ ਰੰਗਣ । ” 
- ਗਾਥਾ ੫, ੨੪ : ੧ (1361) 
(2) ਰਚਨਾ, ਸ੍ਰਿਸ਼ਟੀ 
“ਤਿਨ ਕੀ ਗਤਿ ਅਵਗਤਿ ਤੂੰ ਹੈ ਜਾਣਹਿ ਜਿਨਿ ਇਹ ਰਚਨ ਰਚਾਈ। ”” 
- ਆਸਾ ੩, ਛੰਤ ੭, ੯ : ੪ (441) 


ਰਚਨਹਾਰੁ --- ਕਰਤਾ, ਰਚਨਾ ਕਰਨ ਵਾਲਾ ਭਾਵ ਪ੍ਰਭੂ 
“-ਰਚਨਹਾਰੁ ਨਹ ਸਿਮਰਿਓ ਮਨਿ ਨ ਬੀਚਾਰਿ ਬਿਬੇਕ । ?” 
- ਗਉ ੫. ਥਿਤੀ ੫ : ੬ (297) 





3662 


“ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ। ” 
- ਜਪੁ ੧, ੨੭ : ੧੮ (6) 
“ਬਾਬਾ ਮਾਇਆ ਰਚਨਾ ਧੋਹੁ। ” (ਕਿਰਤ) 
- ਸਿਰੀ ੧, ੩, ੧" : ੧ (15) 


“ਅਨਿਤ੍ੁ ਰਚਨਾ ਨਿਰਮੋਹਤੇ । ” (ਸੰਸਾਰ) 


- ਸਸ ੫, ੨੩ : ੫ (1356) 
(2) ਖਚਿਤ ਹੋਣਾ, ਲੀਨ ਹੋਣਾ, ਰੁਚਿਤ ਹੋਣਾ 
“ਜੋ ਤਜਿ ਛੋਡਨ ਤਿਸ ਸਿਉ ਮਨੁ ਰਚਨਾ। ” 
- ਗਉ ੫, ੯੮, ੧: ੨ (185) 
(3) ਸਾਜ ਸਮਾਨ 
“ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮੁ ਅਫਾਰਾ। ” 
- ਸੋਰ ੫, ਅਸ ੩, ੭ : ੧ (642) 


“ਨਾਨਕ ਭਗਤ ਸੁਖੀਏ ਸਦਾ ਸਚੈ ਨਾਮਿ ਰਚੰਨਿ। ? 
- ਸਿਰੀ ੫, ਅਸ ੨੫, ੮ : ੩ (70) 


“ਅਨਦਿਨੁ ਸੇਵੀ ਗੁਣ ਰਵਾ ਮਨੁ ਸਚੈ ਰਚਨੀ। ? 
- ਸੂਹੀ ੩, ਵਾਰ ੧੮ : ੨ (791) 


2 


ਰਚਨਾ, ਸ੍ਰਿਸ਼ਟੀ, ਪਰਪੰਚ 
“ਅਪਨੇ ਕਰਤਬ ਆਪੇ ਜਾਨੈ ਜਿਨਿ ਇਹੁ ਰਚਨੁ ਰਚਾਇਆ। ?” 

- ਗਉਂ ੫, ੧੬੩", ੪ : ੧ (216) 
“ਜਿਨਿ ਹਰਿ ਤੇਰਾ ਰਚਨੁ ਰਚਿਆ ਸੋ ਹਰਿ ਮਨਿ ਨ ਵਸਾਇਆ। ” (ਰਚਨਾ, 
ਸਰੂਪ) 

- ਰਾਮ ੩, ਅਨੰ ੩੫ : ੩ (922) 


“ਜਿਨੀ ਅੰਮ੍ਰਿਤੁ ਭਰਮਿ ਲੁਟਾਇਆ ਬਿਖੁ ਸਿਉ ਰਚਹਿ ਰਚੰਨਿ੍‌। ? 
- ਬਿਲਾ ੪, ਵਾਰ ੧੨ਸ, ੩, ੧ : ੪ (854) 


“ਸਭਨਾ ਕਾ ਸਾਹਿਬੁ ਏਕੁ ਹੈ ਗੁਰਸਬਦੀ ਰਚਾ । ? 

- ਮਾਰੂ ੩, ਵਾਰ ੨੨ : ੪ (1094) 
(2) ਖਚਿਜ, ਲੀਣ 
“ਨਿਰਭਉ ਨਾਮੁ ਵਿਸਾਰਿਆ ਨਾਲਿ ਮਾਇਆ ਰਚਾ। ”” 

- ਮਾਰੂ ੫. ਵਾਰ ੧੫ : ੧ (1099) 
(3) ਰਚਿਆ, ਸਿਰਜਿਆ 
“ਤਿਨ ਤਰਿਓ ਸਮੁਦੁ ਖਿਨ ਇਕ ਮਹਿ ਜਲ ਹਰ ਬਿੰਬ ਜਗਤਿ ਜਗੁ ਰਚਾ। ”” 


- ਸਵ ੪, ਗਯੰ ੫ : ੨ (1402) 





3663 


- ਗੂਜ ੫, ਵਾਰ ੧੯ : ੬ (523) 


“ਏਕੈ ਕਨਿਕ ਅਨਿਕ ਭਾਤਿ ਸਾਜੀ ਬਹੁ ਪਰਕਾਰ ਰਚਾਇਓ। ”” (ਰਚਨਾ ਕੀਤੀ) 
- ਗਉਂ ੫, ੧੨੩”, ੪ : ੨ (205) 
“ਅਬ ਕਿਆ ਰੰਗੁ ਲਾਇਓ ਮੋਹੁ ਰਚਾਇਓ ਨਾਗੇ ਆਵਣੁ ਜਾਵਣਿਆ। ”! (ਭਾਵ 
ਆਰੰਭਿਆ) 
- ਆਸਾ ੫, ਛੰਤ ੪, ੩ : ੪ (455) 
“ਇਹੁ ਆਵਾਗਵਣੁ ਰਚਾਇਓ ਕਰਿ ਚੋਜ ਦੇਖੰਤਾ। ”(ਅਰੰਭਿਆ, ਸਿਰਜਿਆ) 
- ਮਾਰੂ ੫, ਵਾਰ ੪ : ੬ (1095) 
ਰਚਾਇਓਨੁ - 
“ਮਾਇਆ ਕਾ ਮੂਲੁ ਰਚਾਇਓਨੁ ਤੁਰੀਆ ਸੁਖੁ ਪਾਇਆ। ” (ਸਿਰਜਿਆ) 
- ਗੂਜ ੩, ਵਾਰ ੨ : ੫ (509) 
ਰਚਾਇਆ - 
“ਤਿਨਿ ਕਰਤੈ ਇਕੁ ਖੇਲੁ ਰਚਾਇਆ। ”! (ਰਚਿਆ, ਸਿਰਜਿਆ) 
- ਮਾਝ ੩, ਅਸ ੧੪, ੩ : ੧ (117) 
“ਉਦਮੁ ਕੀਆ ਕਰਾਇਆ ਆਰੰਭ ਰਚਾਇਆ। ” (ਬੱਧਾ) 
- ਆਸਾ ੫, ੧੧੫, ੧ : ੧ (399) 
ਹਰਿ ਸਿਉ ਨੇਹੁ ਰਚਾਇਆ। ” _ (ਪਾਇਆ) 
- ਵਡ ੩, ਛੰਤ ੧, ੧ : ੩ (567) 
ਰਚਾਇਦਾ --- ਰਚਦਾ, ਸਿਰਜਦਾ 
“ਪਉਣ ਪਾਣੀ ਅਗਨੀ ਕਾ ਬੰਧਨੁ ਕਾਇਆ ਕੋਟੁ ਰਚਾਇਦਾ। ” (ਰਚਦਾ) 
- ਮਾਰੂ, ੧, ਸੋਲਾ ੧੬, ੧ : ੩ (1036) 
““ਨਿਰਵੈਰੈ ਨਾਲਿ ਵੈਰੁ ਰਚਾਇਦਾ ਅਪਣੈ ਘਰਿ ਲੂਕੀ ਲਾਇ। ” 
- ਸਲੋ ੩, ੨੩ : ੨ (1415) 
ਰਚੀ, ਸਿਰਜੀ 


“ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ। ” 
- ਜਪੁ ੧, ੨੭ : ੧੮ (6) 


ਹੋਰ ਰੂਪ: 
ਰਚਾਏ - 
“ਸਤਸੰਗਤਿ ਸਿਉ ਬਾਦੁ ਰਚਾਏ। (ਅਰੰਭਿਆਂ) 
ਅਨਦਿਨੁ ਦੁਖੀਆ ਦੂਜੈ ਭਾਇ ਰਚਾਏ । ” (ਲਗਿਆਂ) 

- ਸਿਰੀ ੪, ਵਾਰ ੧੪ਸ, ੩, ੩ : ੫:੬ (88) 
“ਨਿਰਵੈਰੈ ਨਾਲਿ ਜਿ ਵੈਰ ਰਚਾਏ ਸਭੁ ਪਾਪੁ ਜਗਤੈ ਕਾ ਤਿਨਿ ਸਿਰਿ ਲਇਆ। ”” 
(ਰਚੇ) 





3664 


- ਗਉ ੪, ਵਾਰ ੧੩ਸ, ੪, ੨ : ੪ (307) 


- ਗਉਂ ਕਬ, ੫, ੨ : ੧ (324) 


- ਮਾਰੂ ੫, ਸੋਲਾ ੨, ੬ : ੨ (1073) 


ਰਚਾਵਹਿ ---- ਖਚਿਤ ਕਰਦਾ, ਲੀਨ ਕਰਦਾ, ਲਾਉੱਦਾ 
“ਜਾ ਤੁਧੁ ਭਾਵੈ ਤਾ ਨਾਇ ਰਚਾਵਹਿ ਤੂੰ ਆਪੇ ਨਾਉ ਜਪਾਵਣਿਆ। ” 
- ਮਾਝ ੩, ਅਸ ੨੨, ੩ : ੩ (122) 


“ਨਿਰਵੈਰੈ ਸੰਗਿ ਵੈਰੁ ਰਚਾਵੈ ਹਰਿ ਦਰਗਹ ਓਹੁ ਹਾਰੈ । ”” 

- ਸਾਰ ੫, ੬੮, ੧: ੧(1217) 
(1) ਲੀਣ ਹੋਇਆ, ਖੁਭਾ ਹੋਇਆ, ਹੋਰ ਵੇਖੋ “ਰਚਿਓ” (2) 
“ਤ੍ਰਿਸਨਾ ਲਾਗੀ ਰਚਿ ਰਹਿਆ ਅੰਤਰਿ ਹਉਮੈ ਕੂਰਿ। ” 

- ਸਿਰੀ ੫, ੮੪, ੩ : ੨ (47) 
“ਜਾ ਸਿਉ ਰਚਿ ਰਹੇ ਹਾਂ।” 

- ਆਸਾ ੫. ੧੬੩, ੧: ੧6411) 
(2) ਸਿਰਜ ਕੇ, ਸਾਜ ਕੇ, ਬਣਾ ਕੇ, ਹੋਰ ਵੇਖੋ “ਰਚਿਓ” (1) 
“ਜਿਨਿ ਰਚਿ ਰਚਿਆ ਤਿਸਹਿ ਨ ਜਾਣੈ ਮਨਿ ਭੀਤਰਿ ਧਰਿ ਗਿਆਨੁ । ? 

- ਸਿਰੀ ੧, ਪਹ ੧, ੨ : ੫ (75) 
“ਜਿਹ ਸਿਰਿ ਰਚਿ ਰਚਿ ਬਾਧਤ ਪਾਗ। ” (ਸਿਰਜ ਸਿਰਜ ਭਾਵ ਸਵਾਰ ਸਵਾਰ 
ਕੇ) 

- ਗਉਂ ਕਬ, ੩੫, ੧ : ੧ (330) 
(3) ਲਗਾ, ਜੁੜਿਆ 
“ਡੈ ਰਚਿ ਰਹੈ ਨ ਬਾਹਰਿ ਜਾਇ। ” 

- ਗਉਂ ੧, ਅਸ ੬, ੫ : ੧ (223) 


- ਗਉ ੫, ੧੩੨, ੧ : ੧ (192) 
“ਅਗਮ ਦੂਗਮ ਗੜਿ ਰਚਿਓ ਬਾਸ। ” (ਵਾਸਾ ਕੀਤਾ) 
- ਭੈਰ ਕਬ, ਅਸ ੧, ੧ : ੧ (1162) 
(2) ਲੀਣ ਹੋਇਆ, ਖੁਭਿਆ 
“ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤਿ ਨਹਿ ਕੀਨੀ। ? 
- ਸੋਰ ੯, ੩, ੧" : ੨ (632) 


ਰਚਿਓਨੁ ---- ਸਿਰਜਿਆ, ਖੜਾ ਕੀਤਾ 





3665 


“ਭੀ ਉਠਿ ਰਚਿਓਨੁ ਵਾਦੁ ਸੈ ਵਰ੍ਹਿਆ ਕੀ ਪਿੜ ਬਧੀ। ?” 
- ਮਾਝ ੧, ਵਾਰ ੧੭ਸ, ੧, ੧: ੮ (146) 


ਰਚਿਆ ---- (1) ਸਿਰਜਿਆ, ਖੜਾ ਕੀਤਾ 
“ਭਾਈ ਮੀਤ ਸੁਰਿਦ ਕੀਏ ਬਿਖਿਆ ਰਚਿਆ ਬਾਦੁ । ” 
- ਸਿਰੀ ੫, ੯੧, ੧ : ੨ (50) 
“ਜੀਉ ਪਿੰਡੁ ਸਾਜਿ ਜਿਨਿ ਰਚਿਆ ਬਲੁ ਅਪੁਨੋ ਕਰਿ ਮਾਨੈ। ” (ਬਣਾਇਆ) 
- ਸੋਰ ੫, ੨੬, ੧ : ੨ (616) 
(2) ਮਿਲਿਆ ਹੋਇਆ, ਸ਼ਾਮਲ ਹੋਇਆ 
“ਆਪੇ ਰਚਿਆ ਸਭ ਕੈ ਸਾਥਿ। ? 
- ਗਉ ੫. ਸੁਖ ੧੨, ੭ : ੨ (279) 
(3) ਲੀਣ ਹੋਇਆ, ਖੁਭਿਆ 
“ਕੁਸਮ ਰੰਗ ਸੰਗ ਰਸਿ ਰਚਿਆ ਬਿਖਿਆ ਏਕ ਉਪਾਇਓ। ” 
- ਦੇਵ ੫, ੧੫, ੧ : ੧ (531) 


(1) ਰਚੀ ਹੋਈ, ਸਿਰਜੀ/ਬਣਾਈ ਹੋਈ 
“ਚਚਾ ਰਚਿਤ ਚਿਤ੍ਰ ਹੈ ਭਾਰੀ। ”” 


- ਗਉਂ ਕਬ, ਬਾਅ ੧੨ : ੧ (340) 
(2) ਲਗੇ ਹੋਏ, ਖੁਭੇ ਹੋਏ 
“ਤੀਨਿ ਭਉਨੇ ਲਪਟਾਇ ਰਹੀ ਕਾਚ ਕਰਮਿ ਨ ਜਾਤ ਸਹੀ ਉਨਮਤ ਅੰਧ ਧੰਧ 
ਰਚਿਤ ਜੈਸੇ ਮਹਾ ਸਾਗਰ ਹੋਹੇ । ” 

- ਸਾਰ ੫, ੧੩੯, ੧ : ੧ (1231) 


“ ਨਾਨਕ ਰਚਨਾ ਪ੍ਰਭਿ ਰਚੀ ਬਹੁ ਬਿਧਿ ਅਨਿਕ ਪ੍ਰਕਾਰ। ” 

- ਗਉ ੫. ਸੁਖ ੧੦ਸ : ੨ (275) 
(2) ਲਗੀ ਰਹੀ, ਖਚਿਤ ਰਹੀ, ਲੀਣ ਰਹੀ 
“ਜਹ ਕੀ ਉਪਜੀ ਤਹ ਰਚੀ ਪੀਵਤ ਮਰਦਨ ਲਾਗ। ”” 

- ਗਉ ਕਬ, ੬੪, ੩ : ੧ (337) 


---- ਖੁੱਭਿਆ ਹੋਇਆ ਹਾਂ, ਲੀਣ ਹਾਂ, ਜੁੜਿਆ ਹੋਇਆ ਹਾਂ 
“ਤੂੰ ਮੇਰੀ ਸੋਭਾ ਤੁਮ ਸੰਗਿ ਰਚੀਆ। ” 
- ਗਉ ੫, ੮੭,੩:੨੩(181) 


“ਆਪੇ ਕਰੇ ਕਰਾਏ ਕਰਤਾ ਜਿਨਿ ਏਹ ਰਚਨਾ ਰਚੀਐ। ” 
- ਪ੍ਰਭਾ ੧, ਅਸ 8, ੭ : ੧ (1344) 


(1) ਲਗ ਜਾ, ਜੁਟ ਜਾ, ਲੀਣ ਹੋ ਜਾ 
“ਮਨ ਮੇਰੇ ਰਚੁ ਰਾਮ ਕੈ ਸੰਗਿ। 
- ਗਉਂ ੫, ਅਸ ੬, ੪ : ੪ (238) 
(2) ਰਚਨਾ, ਸ੍ਰਿਸ਼ਟੀ 
“ਮਿਲੈ ਗੁਰ ਸਾਚੇ ਜਿਨਿ ਰਚੁ ਰਾਚੇ ਕਿਰਤ ਵੀਚਾਰਿ ਪਤੀਣਾ। ”” 





3666 


- ਰਾਮ ੧, ਅਸ ੮, ੪ : ੧ (907) 


(1) ਲੀਣ ਹੋਏ, ਜੁੜੇ, ਲਗੇ 
“ਰਸ ਗੀਧੇ ਹਰਿ ਸਿਉ ਬੀਧੇ ਭਗਤ ਰਚੇ ਭਗਵੰਤ । ”” 

- ਗਉ ੫. ਥਿਤੀ ੬ : ੪ (298) 
ਹੋਰ ਰੂਪ: 
ਰਚੈ - 
“ਅੰਦਰੁ ਰਚੈ ਹਰਿ ਸਚ ਸਿਉ ਰਸਨਾ ਹਰਿ ਗੁਣ ਗਾਇ। ”” 

- ਸਿਰੀ ੩, ੪੦, ੧ : ੩ (29) 
(2) ਸਿਰਜ ਲੈਣਾ 
“ਅਚਰਜ ਰੂਪ ਸੰਤਨ ਰਚੇ ਨਾਨਕ ਨਾਮਹਿ ਰੰਗ। ” 

- ਗਉ ੫. ਵਾਰ ੬ਸ, ੫, ੧: ੨ (319) 


“ਨਾਨਕ ਕਹਤ ਭਗਤ ਰਛਕ ਹਰਿ ਨਿਕਟਿ ਤਾਹਿ ਤੁਮ ਮਾਨੋ । ? 
- ਬਿਲਾ ੯, ੧, ੨ : ੨ (830) 


(1) ਧੂੜ, ਖਾਕ 
“ਦੀਨ ਦਇਆਲ ਪ੍ਰਸੰਨ ਪੂਰਨ ਜਾਚੀਐ ਰਜ ਸਾਧ। ” (ਭਾਵ ਚਰਨ ਧੂੜ) 
- ਗੂਜ ੫, ਅਸ ੨, ੪ : ੨ (508) 


(2) ਰਜੋ, ਮਾਇਆ ਦੇ ਤਿੰਨਾਂ ਗੁਣਾਂ ਵਿਚੋ ਇਕ ਜੋ ਅਹੰਕਾਰ ਤੇ ਮੋਹ ਦਾ ਉਤੇਜਕ 
ਹੈ 


“ਰਜ ਤਮ ਸਤ ਕਲ ਤੇਰੀ ਛਾਇਆ। ” 
- ਮਾਰੂ ੧, ਸੋਲਾ ੧੭, ੧੧ : ੧ (1038) 
3) ਪਰਾਗ 
“ਰਜ ਪੰਕਜ ਮਹਿ ਲੀਓ ਨਿਵਾਸ। ? 
- ਭੈਰ ਕਬ, ਅਸ ੧, ੪ : ੨ (1162) 


“ਹਉ ਗੁਰੁ ਸਾਲਾਹਿ ਨ ਰਜਊ ਮੈ ਮੇਲੇ ਹਰਿ ਪ੍ਰਭੁ ਪਾਸਿ। ” 
- ਸਿਰੀ ੪, ੬੮, ੨:੩(41) 


“ਜਿਹਵਾ ਸਾਲਾਹਿ ਨ ਰਜਈ ਹਰਿ ਪ੍ਰੀਤਮ ਚਿਤੁ ਲਾਇ। ” 
- ਗਉ ੪, ਵਾਰ ੨੩ਸ, ੪, ੨ : ੩ (313) 


(ਸੰ.) ਰਾਤ 
“ਬਿਸਰਿਓ ਧੰਧੁ ਬੰਧੁ ਮਾਇਆ ਕੋ ਰਜਨਿ ਸਬਾਈ ਜੰਗਾ। ” (ਉਮਰ ਰੂਪੀ ਰਾਤ) 
- ਸਾਰ ੫, ੩੦, ੧" : ੨ (1210) 


“ਰਵਿ ਪ੍ਰਗਾਸ ਰਜਨੀ ਜਥਾ ਗਤਿ ਜਾਨਤ ਸਭ ਸੰਸਾਰ। ? (ਰਾਤ) 





3667 


- ਗਉ ਰਵਿ, ਅਸ ੧, ੫ : ੧ (346) 


“ਤੁਧੁ ਸਾਲਾਹਿ ਨ ਰਜਾ ਕਬਹੂੰ ਸਚੇ ਨਾਵੈ ਕੀ ਭੁਖ ਲਾਵਣਿਆ। ” 
- ਮਾਝ ੩, ਅਸ ੮, ੨ : ੩ (113) 
(2) ਰਜ ਗਿਆ, ਰਜਿਆ 
“ਗੁਰਮਤਿ ਨਾਮੁ ਧਿਆਈਐ ਸੁਖਿ ਰਜਾ ਜਾ ਤੁਧੁ ਭਾਇਆ। ”? 
- ਮਾਝ ੧, ਵਾਰ ੨ : ੬ (139) 
“ਨਾ ਤਿਸੁ ਭੁਖ ਪਿਆਸ ਰਜਾ ਧਾਇਆ। ”(ਰਜਿਆ ਹੋਇਆ) 
- ਮਲਾ ੧, ਵਾਰ ੨ : ੬ (1279) 


(ਅ. ਰਜ਼ਾ) ਖੁਸ਼ੀ; ਪ੍ਰਸੰਨਤਾ; ਭਾਣੇ ਅਨੁਸਾਰ/ਮਰਜ਼ੀ ਨਾਲ ( ਦਰਪਣ) 
“ਹਰਿ ਹਰਿ ਨਾਮੁ ਧਿਆਈਐ ਜਿਸ ਨਉ ਕਿਰਪਾ ਕਰੇ ਰਜਾਇ। ” (ਖੁਸ਼ੀ/ ਭਾਣੇ 
ਅਨੁਸਾਰ) 
(ਮਹਾਨ ਕੋਸ਼ ਤੇ ਨਿਰਕੈ ਇਥੇ ਅਰਥ “ਰਜ਼ਾ ਵਾਲਾ” ਕਰਦੇ ਹਨ) 
- ਸਿਰੀ ੩, ੩੮, ੩ : ੩ (28) 
“ਕਾਰ ਕਮਾਵਹਿ ਸਚ ਕੀ ਲਾਹਾ ਮਿਲੈ ਰਜਾਇ । (ਖੁਸ਼ੀ ਵਿਚ) 
- ਸਿਰੀ ੧, ਅਸ ੯, ੬ : ੨ (59) 
“ਪੂਰਬਿ ਲਿਖਿਆ ਕਿਉ ਮੇਟੀਐ ਲਿਖਿਆ ਲੇਖੁ ਰਜਾਇ। (ਹੁਕਮ ਅਨੁਸਾਰ) 
- ਸਿਰੀ ੧, ਅਸ ੧੦, ੭ : ੨ (59) 
“ਨਾਨਕ ਪੂਰੈ ਕਰਮਿ ਸਤਿਗੁਰੁ ਮਿਲੈ ਹਰਿ ਜੀਉ ਕਿਰਪਾ ਕਰੇ ਰਜਾਇ। (ਭਾਣੇ 
ਅਨੁਸਾਰ) 
- ਵਡ ੪, ਵਾਰ ੧੪ਸ, ੩, ੨ : ੫ (591) 
(2) ਹੁਕਮ, ਭਾਣਾ 
“ਮਨ ਮੇਰੇ ਗੁਰ ਕੀ ਮੰਨਿ ਲੈ ਰਜਾਇ। ” 
- ਸਿਰੀ ੩, ੬੦, ੧" : ੧ (37) 
“ਮਨ ਰੇ ਸਾਚੀ ਖਸਮ ਰਜਾਇ। ” 
- ਸਿਰੀ ੧, ਅਸ ੧੪, ੧" : ੧ (62) 
“ਜਿਉ ਭਾਵੈ ਤਿਉ ਰਖਸੀ ਆਪੇ ਕਰੇ ਰਜਾਇ। ”! (ਹੁਕਮ) 
- ਵਡ ੩, ਅਸ ੧, ੮ : ੨ (565) 
(3) ਰਜ਼ਾ ਦਾ ਮਾਲਕ 
“ਸਾਹਾ ਹੁਕਮੁ ਰਜਾਇ ਸੋ ਨ ਟਲੈ ਜੋ ਪ੍ਰਭੁ ਕਰੈ ਬਲਿਰਾਮ ਜੀਉ। ” 
- ਸੂਹੀ ੧, ਛੰਤ ੧, ੩ : ੨ (763) 


ਰਜਾਇਆ --- ਰਜਾ ਦਿੱਤਾ, ਤ੍ਰਿਪਤ ਕਰ ਦਿੱਤਾ 


“ਕਰਿ ਕਿਰਪਾ ਪ੍ਰਭਿ ਸਗਲ ਰਜਾਇਆ। ” 
- ਮਾਝ ੫, ੩੪, ੨ : ੨ (104) 


(1) ਰਜ਼ਾ ਵਾਲਾ, ਰਜ਼ਾ ਦਾ ਮਾਲਕ 
“ਹੁਕਮ ਰਜਾਈ ਚਲਣਾ, ਨਾਨਕ ਲਿਖਿਆ ਨਾਲਿ। ”” 

- ਜਪੁ ੧, ੧: ੬(1) 
“ਸਿਫਤਿ ਸਾਲਾਹਣੁ ਤੇਰਾ ਹੁਕਮੁ ਰਜਾਈ। ” (ਹੇ ਰਜ਼ਾ ਦੇ ਮਾਲਕ) 





3668 


- ਮਾਝ ੫, ੨੦, ੧ : ੧ (100) 
(2) ਰਜ਼ਾ ਵਿਚ, ਭਾਣੇ ਵਿਚ, ਹੁਕਮ ਵਿਚ 
“ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਣੁ ਰਜਾਈ। ” 
- ਜਪੁ ੧, ੨੭ : ੨ (6) 
“ਸੇ ਧਨ ਖਸਮੈ ਚਲੈ ਰਜਾਈ। ” 
- ਸਿਰੀ ੪, ਵਾਰ, ੮ਸ, ੩, ੧ : ੩ (85) 
(3) ਤ੍ਰਿਪਤ ਹੋਇਆ, ਅਨੰਦਿਤ (ਮਹਾਨ ਕੋਸ਼); ਹੁਕਮ ਮੰਨਣ ਵਾਲਾ (ਸ਼ਬਦਾਰਥ); 
ਹੇ ਰਜ਼ਾ ਦੇ ਮਾਲਕ __ ਪ੍ਰਭੂ ! (ਦਰਪਣ) ਰਜ਼ਾ ਅਨੁਸਾਰ (ਨਿਰਣੈ) 
“ਜੈਸੇ ਸਚ ਮਹਿ ਰਹਉ ਰਜਾਈ। ”” 
- ਬਿਲਾ ੧, ੧, ੧" 2 ੨ (795) 


“ਜਿਸੁ ਗੁਰੁ ਪੂਰਾ ਭੇਟਸੀ ਸੋ ਚਲੈ ਰਜਾਏ । ” 


- ਆਸਾ ੫, ੧੦੩, ੨ : ੨ (396) 


“ਗੁਰਮਤੀ ਖਾਧਾ ਰਜਿ ਤਿਨਿ ਸੁਖੁ ਪਾਇਆ। ” 
- ਮਾਝ ੧, ਵਾਰ ੨੭ : ੬ (150) 
“ਰਜਿ ਨ ਕੋਈ ਜੀਵਿਆ ਪਹੁਚਿ ਨ ਚਲਿਆ ਕੋਇ। ”? 
- ਸਲੋ ੧, ੩੧ : ੧ (1412) 
-<-- ਤ੍ਰਿਪਤ ਹੋਇਆ 
“ਆਖਣੁ ਆਖਿ ਨ ਰਜਿਆ ਸੁਨਣਿ ਨ ਰਜੇ ਕੰਨ।” 
- ਮਾਝ ੧, ਵਾਰ ੧੯ਸ, ੨, ੨ : ੧ (147) 
ਤ੍ਰਿਪਤ ਹੋਈ, ਰਜ ਗਈ 
“ਅੰਨੁ ਧੰਨੁ ਬਹੁਤੁ ਉਪਜਿਆ ਪ੍ਰਿਥਮੀ ਰਜੀ ਤ੍ਰਿਪਤਿ ਅਘਾਇ। ” 
- ਸਿਰੀ ੪, ਵਾਰ ੧੬ਸ, ੫, ੧: ੨ (321) 
-<-- ਝਭ੍ਰਿਪਿਤ ਹੋਈਆਂ 
“ਅਖੀ ਦੇਖਿ ਨ ਰਜੀਆ ਗੁਣ ਗਾਹਕ ਇਕ ਵੰਨ। ? 
- ਮਾਝ ੧, ਵਾਰ ੧੯ਸ, ੨, ੨ : ੨ (147) 
ਖੁਸ਼ ਹੁੰਦਾ ਹੈ 
“ਹਰਿ ਬਿਸਰਿਐ ਕਿਉ ਤ੍ਰਿਪਤਾਵੈ ਨਾ ਮਨੁ ਰੰਜੀਐ। ”” 
- ਜੈਤ ੫, ਵਾਰ ੧੦ : 
ਤ੍ਰਿਪਤ ਹੋਵੇ 
“ਭਿਖਿਆ ਨਾਮਿ ਰਜੇ ਸੰਤੋਖੀ ਅੰਮ੍ਰਿਤੁ ਸਹਜਿ ਪੀਆਈ। ”? 
- ਸੋਰ ੧, ਅਸ ੧, ੩ : ੪ (634) 





3669 


“ਜਨੁ ਨਾਨਕੁ ਸਾਲਾਹਿ ਨ ਰਜੈ ਤੁਧੁ ਕਰਤੇ ਤੂ ਹਰਿ ਸੁਖਦਾਤਾ ਵਡਨੁ । ” (ਰਜਦਾ, 
ਤ੍ਰਿਪਤ ਹੁੰਦਾ) 
- ਬਿਹਾ ੪, ਵਾਰ ੧੦ : ੫ (552) 


- ਸਿਰੀ ੫, ਅਸ ੨੯, ੧੩ : ੨ (74) 


“ਅਨਾਥ ਰਵਾਣਿ ਉਦਰੁ ਲੇ ਪੋਖਹਿ ਮਾਇਆ ਗਈਆ ਹਾਟਿ। ” 
- ਸਾਰ ੫, ੧੦੫, ੧ : ੧ (1224) 
(ਛਾ, ਰੰਜ) ਦੁਖੀ 
“ਹਉ ਦੋਹਾਗਣਿ ਖਰੀ ਰੰਵਾਣੀ। ” 
- ਮਾਰੂ ੧, ੫, ੨ : ੧ (990) 


ਹੋਰ ਰੂਪ: 
ਰੰਵਾਣੈ - 
“ਤਉ ਕੜੀਐ ਜੇ ਭੂਲਿ ਰੰਵਾਣੈ । ”(ਦੁੱਖ ਦੇਵੇ) 


- ਭੈਰ ੫, ੧੮, ੩ : ੨ (1140) 


<<<- ਰਤਿਆ, ਰੰਗਿਆ ਹੋਇਆ 
“ਕਰਤੇ ਪਾਪ ਅਨੇਕ ਮਾਇਆ ਰੰਗ ਰਟਿਆ। ”” 

- ਜੈਤ ੫, ਛੰਤ ੩, ੧ : ੨ (705) 
ਭਟ (ਸ਼ਬਦਾਰਥ); ਧੁਨੀ, ਸ਼ਬਦ (ਮਹਾਨਕੋਸ਼) ਉਸਤਤੀ ਦਾ ਇਕ ਛੰਦ (ਨਿਰਣੈ, 
ਦਰਪਣ) 

“ਪਾਸਿ ਦਮਾਮੇ ਛਤੁ ਸਿਰਿ ਭੇਰੀ ਸਡੋ ਰਡ। ”” 
- ਸਲੋ ਫਰ, ੪੫ : ੧ (1380) 


“ਸਾਧਨ ਰੰਡ ਨ ਬੈਸਈ ਜੇ ਸਤਿਗੁਰ ਮਾਹਿ ਸਮਾਇ। ”? 
- ਸਿਰੀ ੧, ਅਸ ੨, ੪ : ੧ (54) 
“ਇਸੁ ਲਹਦੇ ਬਿਲਮ ਨ ਹੋਵਈ ਰੰਡ ਬੈਠੀ ਦੂਜੈ ਭਾਇ। ” (ਭਾਵ ਪ੍ਰਭੂ ਤੋ ਵਿਛੜੀ) 
- ਸੂਹੀ ੩, ਵਾਰ ੩ਸ, ੩, ੨ : ੨ (786) 
“ਰੰਡ” ਦਾ ਬਹੁਵਚਨ, ਵਿਭਚਾਰਨਾਂ 
“ਢੋਰਾ ਜਾਗ ਰੰਡੀਆ ਕੁਟਣੀਆ ਦੀਬਾਣੁ । ” 
- ਸੂਹੀ ੩, ਵਾਰ ੧੪ਸ, ੧, ੧ : ੧ (790) 
ਜੰਗ, ਜੁੱਧ 
“ਣਾਣਾ ਰਣ ਤੇ ਸੀਝੀਐ ਆਤਮ ਜੀਤੈ ਕੋਇ। ”” 
- ਗਉਂ ੫, ਬਾਅ ੩੧ : ੧ (256) 
ਰਣਝੂੰਝਨੜਾ -- ਮਿੱਠੀ ਰਸਦਾਇਕ ਆਵਾਜ਼ ਵਿਚ 





3670 


“ਰਣਝੁੰਝਨੜਾ ਗਾਉ ਸਖੀ ਹਰਿ ਏਕੁ ਧਿਆਵਹੁ । ” 
- ਰਾਮ ੫, ਛੰਤ ੫, ੧ : ੨ (927) 


£ ੩ (259) 


“ਸਾਧਸੰਗੇ ਨਾਮ ਰੰਗੇ ਰਣੁ ਜੀਤਿ ਵਡਾ ਅਖਾੜਾ। ”” 


- ਆਸਾ ੫, ਛੰਤ, ੧੨, ੪ : ੫ (461) 


“ਹਉ ਹਉ ਕਰਤੇ ਕਰਮ ਰਤ ਤਾ ਕੋ ਭਾਰੁ ਅਫਾਰ। ? (ਭਾਵ ਕਰਮ-ਕਾਂਡੀ) 
- ਗਉਂ ੫, ਬਾਅ ੯ : ੩ (252) 
(2) ਪਿਆਰ, ਪ੍ਰੇਮ 
“ਮਨੁਆ ਡੋਲੈ ਦਹਦਿਸਿ ਧਾਵੈ ਬਿਨੁ ਰਤ ਆਤਮ ਗਿਆਨਾ। ”? 
੍‌੍ - ਮਾਰੂ ੧, ਅਸ ੭, ੫ : ੨ (1013) 
(3) ਰਤੀ ਹੋਈ, ਲਗਾ ਹੋਇਆ 
“ਜੈਸੀ ਪਰਪੁਰਖਾ ਰਤ ਨਾਰੀ। ” 
- ਭੈਰ ਨਾਮ, ੭, ੨ : ੧(1164) 
“ਪਰ ਦੋਹ ਕਰਤ ਬਿਕਾਰ ਨਿੰਦਾ ਪਾਪ ਰਤ ਕਰ ਝਾਰ। ? 
- ਸਾਰ ੫, ੧੨੯, ੨ : ੧ (1229) 
(4) ਲਗਨ 
“ਆਤਮ ਰਤ ਸੰਗ੍ੂਹਣ ਕਹਣ ਅੰਮ੍ਰਿਤ ਕਲ ਢਾਲਣ । ? 
- ਸਵ ੨, ੫ :੪ (1391) 


- ਸਸ ੫, ੮ : ੧ (1354) 


(2) ਪ੍ਰੀਤੀ 
“ਆਤਮ ਰਤੰ ਸੰਸਾਰ ਗਹੰਤੇ ਨਰ ਨਾਨਕ ਨਿਹਫਲਹ । ? 
- ਸਸ ੫, ੬੫ : ੨ (1360) 


“ਮਨੁ ਬੈਰਾਗਿ ਰਤਉ ਬੈਰਾਗੀ ਸਬਦਿ ਮਨੁ ਬੇਧਿਆ ਮੇਰੀ ਮਾਈ। ”” 


- ਸੋਰ ੧, ਅਸ ੧, ੧” : 


- ਸਾਰ ੪, ਵਾਰ ੬ਸ, ੧, ੧: ੭ (1239) 





3671 


“ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ। ” (ਅਮੋਲਕ 
ਗੁਣ) 
- ਜਪੁ ੧, ੬ : ੩ (2) 
“ਤਿਤੁਫਲ ਰਤਨ ਲਗਹਿ ਮੁਖਿ ਭਾਖਿਤ ਹਿਰਦੈ ਰਿਦੈ ਨਿਹਾਲੂ। ” (ਅਮੋਲਕ ਬੋਲ) 
- ਮਾਝ ੧, ਵਾਰ ੨੦ਸ, ੧, ੨ : ੨ (147) 
“ਰਤਨ ਪਦਾਰਥ ਵਣਜੀਅਹਿ ਸਤਿਗੁਰਿ ਦੀਆ ਬੁਝਾਈ ਰਾਮ। ? (ਅਮੋਲਕ ਨਾਮ 
ਪਦਾਰਥ) 
- ਵਡ ੩, ਛੰਤ ੪, ੧ : ੧ (569) 
(2) ਪੌਰਾਣਿਕ ਕਥਾ ਅਨੁਸਾਰ ਦੇਵਤਿਆਂ ਦੇ ਸਮੁੰਦਰ ਮੰਥਨ ਤੋ ਨਿਕਲੇ ਚੰਦਰਮਾ, 
ਧਨੰਤਰ, ਕਾਮਧੇਨ ਆਦਿ ਚੌਦਾਂ ਰਤਨ, ਅਥਵਾ ਵਡਮੁੱਲੇ ਪਦਾਰਥ । 
“ਗਾਵਨਿ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ। ” 
- ਜਪੁ ੧, ੨੭ : ੧੨ (6) 
(3) ਕੀਮਤੀ ਪੱਥਰ 
“ਰਤਨ ਪਦਾਰਥ ਮਾਣਕਾ ਸੁਇਨਾ ਰੁਪਾ ਖਾਕੁ। ? 
- ਸਿਰੀ ੫, ੮੪, ੨ : ੧ (47) 
“ਰਤਨ ਜਵੇਹਰ ਲਾਲ ਹਰਿ ਕੰਠਿ ਤਿਨਾ ਜੜੀਆਹ। ” 
- ਮਾਝ ੫, ਬਾਅ ੧੦ : ੭ (135) 


“ਸੁਖੇਣ ਬੈਣ ਰਤਨੰ ਕਸੁੰਭ ਰੰਗਣ] । ” 
: ੧ (1361) 


“ਚਬਣ ਚਲਣ ਰਤੰਨ ਸੇ ਸੁਣੀਅਰ ਬਹਿ ਗਏ। ”? 
- ਸਲੋ ਫਰ, ੭੭ : ੧(1381) 


“ਕੁੰਗੂ ਕੀ ਕਾਇਆ ਰਤਨਾ ਕੀ ਲਲਿਤਾ ਅਗਰਿ ਵਾਸੁ ਤਨਿ ਸਾਸੁ । ” 
- ਸਿਰੀ ੧, ੮, ੧: ੧617) 


(2) ਮੁਲਵਾਨ ਵਸਤੂਆਂ 
“ਪੁੰਨ ਦਾਨ ਹੋਮੇ ਬਹੁ ਰਤਨਾ । ” 
- ਗਉ ੫. ਸੁਖ ੩, ੧ : ੬ (265) 
“ਰਤਨਾ ਰਤਨ ਪਦਾਰਥ ਬਹੁ ਸਾਗਰੁ ਭਰਿਆ ਰਾਮ। ? 
- ਆਸਾ ੪, ਛੰਤ ੮, ੪ : ੧ (442) 
(3) ਰਤਨਾਂ ਦੀ 
“ਸਚੁ ਨਾਮੁ ਕਰਤਾ ਪੁਰਖੁ ਏਹ ਰਤਨਾ ਖਾਣੀ। ”” 
- ਗਉਂ ੫. ਵਾਰ ੪ : ੩ (319) 
(4) ਭਾਵ ਅਖਾਂ 
“ਉਜਲ ਮੋਤੀ ਸੋਹਣੇ ਰਤਨਾ ਨਾਲਿ ਜੁੜੰਨਿ। ? 
- ਸੂਹੀ ੩, ਵਾਰ ੧੦ਸ, ੧, ੨ : ੧ (788) 
(5) ਭਾਵ ਸੁਭਬਚਨ 





3672 


“ਮਨੁ ਮਾਣਕੁ ਰਤਨਾ ਮਹਿ ਗਹੈ । ” 
- ਰਾਮ ਬੇਣੀ, ੧, ੮ : ੪ (974) 


(1) ਰਤਿਆ (ਰੰਗਿਆ) ਗਿਆ 
““ਜਨ ਨਾਨਕ ਪ੍ਰੇਮਿ ਰਤੰਨਾ । ” 
- ਗਉਂ ੪, ੬੫, ੪ : ੪ (173) 
(2) ਰਤਨ, ਕੀਮਤੀ ਪੱਥਰ 
“ਜੜਿ ਹਰਿ ਹਰਿ ਨਾਮੁ ਰਤੰਨਾ ਰਾਮ। ”? 
- ਵਡ ੪, ਘੋੜੀ ੨, ੨ : ੨ (576) 


ਰਤਨਾਗਰ --- (ਸੰ.) ਰਤਨ ਪੈਦਾ ਕਰਨ ਵਾਲਾ, ਰਤਨਾਂ ਦੀ ਖਾਣ (ਭੰਡਾਰ) 
“ਹਰਿ ਹਰਿ ਨਾਮੁ ਸਿਮਰਿ ਰਤਨਾਗਰ। ”” (ਭਾਵ ਅਮੋਲਿਕ ਗੁਣਾਂ ਦਾ ਸੋਮਾ) 
- ਸੂਹੀ ੫, ੩੪, ੧ : ੨ (744) 
ਹੋਰ ਰੂਪ: 
ਰਤਨਾਗਰਾ - 
“ਗੁਣਹ ਸੁਖਸਾਗਰਾ ਬੁਹਮ ਰਤਨਾਗਰਾ ਭਗਤਿ ਵਛਲੂ ਨਾਨਕ ਗਾਇਓ। ”(ਹੇ ਰਤਨਾਂ 
ਦੀ ਖਾਣ, ਭੰਡਾਰ) 
- ਧਨਾ ੫, ੫੩, ੨ : ੨ (683) 


ਰਤਨਾਗਰੁ - 
“ਗੁਰੁ ਬੋਹਿਥੁ ਤਾਰੇ ਰਤਨਾਗਰੁ । ” (ਰਤਨਾ ਦੀ ਖਾਣ) 


- ਆਸਾ ੫, ੨੬, ੨ : ੨ (377) 


“ਤੂੰ ਸਾਗਰੋ ਰਤਨਾਗਰੋ । ” (ਰਤਨਾਂ ਦਾ ਭੰਡਾਰ) 
- ਸੂਹੀ ੫, ਛੰਤ ੪, ੧ : ੨ (779) 
ਰਤਨਾਗੀ ---- ਰਤਨਾ (ਗੁਣਾਂ) ਦਾ ਭੰਡਾਰ (ਕਾਣ) 
“ਤੂ ਅਥਾਹੁ ਅਤਿ ਬਡੋ ਸੁਆਮੀ ਕ੍ਰਿਪਾ ਸਿੰਧੁ ਪੂਰਨ ਰਤਨਾਗੀ। ” 
- ਕਾਨ ੫, ੧੮, ੨ : ੧ (1301) 


“ਗਿਆਨ ਰਤਨਿ ਸਭ ਸੋਝੀ ਹੋਇ। ” 
- ਆਸਾ ੩. ੪੯, ੧" : ੧ (364) 
“ਘਰਿ ਹੋਂਦੇ ਰਤਨਿ ਪਦਾਰਥਿ ਭੂਖੇ ਭਾਗਹੀਣ ਹਰਿ ਦੂਰੇ। ” (ਰਤਨਾਂ ਦੇ) 
- ਵਡ ੪, ਛੰਤ ੩, ੩ : ੪ (574) 
“ਗਿਆਨ ਰਤਨਿ ਮਨੁ ਮਾਜੀਐ ਬਹੁੜਿ ਨ ਮੈਲਾ ਹੋਇ। ” (ਰਤਨ ਨਾਲ) 
- ਮਾਰੂ ੧, ੧੦, ੪ : ੨ (992) 
“ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ । (ਰਤਨ ਦੁਆਰਾ) 
- ਪੁਭਾ ੩, ਅਸ ੧, ੨ : ੧ (1346) 


“ਮੋਤੀ ਤ ਮੰਦਰ ਉਸਰਹਿ ਰਤਨੀ ਤ ਹੋਹਿ ਜੜਾਉ। ” 





3673 


- ਸਿਰੀ ੧, ੧, ੧: ੧(14) 
(2) ਰਤਨਾ ਦਾ ਪਾਰਖੂ 
“ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਇ। ”? 
- ਰਾਮ ੩, ਵਾਰ ੧ਪਸ, ੨, ੨ : ੧ (954) 


(1) ਵਡਮੁੱਲੀ ਵਸਤ, ਹੀਰਾ 
“ਜਿਸ ਨੋ ਕਿਰਪਾ ਕਰਹਿ ਤਿਨਿ ਨਾਮ ਰਤਨੁ ਪਾਇਆ। ” 
- ਆਸਾ ੪, ਸੋਪੁ, ੨, ੧:੨411) 
“ਤਿਸਹਿ ਪਰਾਪਤਿ ਰਤਨੁ ਹੋਇ ਜਿਸੁ ਮਸਤਕਿ ਹੋਵੈ ਭਾਗੁ । ” (ਭਾਵ ਨਾਮ) 
- ਸਿਰੀ ੫, ੭੮, ੩ : ੩ (45) 
“ਜਿਨਿ ਕੀਤਾ ਮਾਟੀ ਤੇ ਰਤਨੁ । ” (ਭਾਵ ਸਰੀਰ) 
- ਗਉ ੫. ੭੫, ੧ : ੧ (177) 


੫ 


ਅਮੋਲਕ ਵਸਤ, ਹੀਰਾ 
“ਸਤਿਗੁਰ ਵਚਨੁ ਰਤੰਨੁ ਹੈ ਜੋ ਮੰਨੇ ਸੁ ਹਰਿ ਰਸੁ ਪਾਇ।” 
- ਸਿਰੀ ੪, ੬੯, ੨:੨੬41) 


- ਗਉ ਕਬ, ਬਾਅ ੨੬ : ੨ (341) 


“ਜਨ ਨਾਨਕ ਨਾਮੁ ਧਿਆਇਆ ਰੰਗਿ ਰਤੜਾ ਹਰਿ ਰੰਗਿ ਰਤਿ। ” 

- ਸਿਰੀ ੪, ਵਣ ੧, ੫ : ੫ (82) 
“ਜੇ ਕੋ ਮੂੰ ਉਪਦੇਸੁ ਕਰਤੁ ਹੈ ਤਾ ਵਣਿ ਤ੍ਰਿਣਿ ਰਤੜਾ ਨਾਰਾਇਣਾ। ” (ਰੰਗਿਆ 
ਹੋਇਆ) 

- ਸਿਰੀ ਤ੍ਰਿਲੋ, ੨, ੫ : ੧ (92) 


ਹੋਰ ਰੂਪ: 
ਰਤੜੀਆਹ - 
“ਨਾਨਕ ਨਾਹੁ ਨ ਵੀਛੁੜੈ ਤਿਨ ਸਚੈ ਰਤੜੀਆਹ। ” (ਰਤਿਆਂ ਹੋਇਆ ਦੇ) 
- ਮਾਰੂ ੧, ਅਸ ੯, ੮ : ੨ (1015) 


ਰਤੜੀਏ - 
“ਅਨਦਿਨੁ ਰਤੜੀਏ ਸਹਜਿ ਮਿਲੀਜੈ। ” (ਰਤੀ ਰਹਿਣ ਵਾਲੀਏ) 

- ਤੁਖਾਂ ੧, ਛੰਤ ੪, ੪ : ੨ (1112) 
ਰਤੜੇ - 
“ਰੰਗਿ ਰਤੜੇ ਮਨ ਕਰਹਲੇ ਹਰਿ ਰੰਗੁ ਸਦਾ ਸਮਾਲਿ। ” (ਰਤੇ ਹੋਏ) 

- ਗਉ ੪, ਕਰ ੨, ੯ : ੧ (235) 
“ਜਿਨ ਕੇ ਚੋਲੇ ਰਤੜੇ ਪਿਆਰੇ ਕੰਤੁ ਤਿਨਾ ਕੈ ਪਾਸਿ। ” (ਰੰਗੇ ਹੋਏ) 

- ਤਿਲੰ ੧, ੩, ੩ : ੧ (722) 


“ਰਤਾ ਪੈਨਣ ਮਨੁ ਰਤਾ ਸਪੇਦੀ ਸਤੁ ਦਾਨੁ । ” 





3674 


- ਸਿਰੀ ੧, 2, ੨: ੧(16) 
(ਦੂਜੇ “ਰਤਾ” ਦਾ ਅਰਥ “ਰੰਗਿਆ ਗਿਆ” ਹੈ) 
“'ਬਗਾ ਰਤਾ ਪੀਅਲਾ ਕਾਲਾ ਬੇਦਾ ਕਰੀ ਪੁਕਾਰ । ” 
- ਮਾਝ ੧, ਵਾਰ ੪ਸ, ੧, ੧: ੪ (139) 
(2) ਰੰਗਿਆ ਹੋਇਆ 
“ਰੰਗਿ ਰਤਾ ਮੇਰਾ ਸਾਹਿਬੁ ਰਵਿ ਰਹਿਆ ਭਰਪੂਰਿ। ” 
- ਸਿਰੀ ੧, ੨੫, ੧" : ੧ (23) 


(3) ਮਸਤ ਹੋਇਆ, ਮਗਨ ਹੋਇਆ 
“ਕਿਆ ਤੂ ਰਤਾ ਦੇਖਿ ਕੈ ਪੁਤ ਕਲਤ੍ਰ ਸੀਗਾਰ। ” 


- ਸਿਰੀ ੫, ੭੧ : ੧ (42) 
“ਗੰਧਣ ਵੈਣਿ ਰਤਾ ਹਿਤਕਾਰੀ ਸਬਦੈ ਸੁਰਤਿ ਨ ਆਈ। ” (ਰਚਿਆ ਹੋਇਆ) 
- ਸੋਰ ੧, ੩, ੨ : ੩ (596) 


“ਜਨ ਨਾਨਕ ਨਾਮੁ ਧਿਆਇਆ ਰੰਗਿ ਰਤੜਾ ਹਰਿ ਰੰਗਿ ਰਤਿ। ? 
- ਸਿਰੀ ੪, ਵਣ, ੧, ੫ : ੪ (82) 
“ਮਨ ਰਤਿ ਨਾਮਿ ਰਤੇ ਨਿਹਕੇਵਲ ਆਦਿ ਜੁਗਾਦਿ ਦਇਆਲਾ। ” 
- ਸਾਰ ੧, ਅਸ ੨, ੩ : ੨ (1233) 
(2) ਰਤੇ ਹੋਏ 
“ਜਉ ਪੈ ਰਾਮ ਨਾਮ ਰਤਿ ਨਾਹੀ। ”” 
- ਗਉ ਕਬ, ੫, ੧" : ੧ (324) 
(3) ਲਗ ਕੇ 
“ਏਕ ਸੁਮਤਿ ਰਤਿ ਜਾਨਿ ਮਾਨਿ ਪ੍ਰਭ ਦੂਸਰ ਮਨਹਿ ਨ ਆਨਾਨਾ। ” 
- ਗਉ ਕਬ, ੭੪, ੨ : ੧ (339) 


ਰਤਿਅੜੇ ---- ਲਗੇ ਹੋਏ 
“ਪਿਰ ਰਤਿਅੜੇ ਮੈਡੇ ਲੋਇਣ ਮੇਰੇ ਪਿਆਰੇ ਚਾਤ੍ਰਿਕ ਬੂੰਦ ਜਿਵੈ। ” 
- ਆਸਾ ੪, ਛੰਤ ੨੧, ੩ : ੧ (452) 
ਰਤਿਆ ---- (1) ਰੰਗੇ ਜਾਣ ਨਾਲ, ਮਸਤ ਹੋਣ ਨਾਲ 
“ਰਾਮ ਨਾਮ ਰੰਗਿ ਰਤਿਆ ਭਾਰੁ ਨ ਭਰਮੁ ਤਿਨਾਹ। ? 
- ਸਿਰੀ ੧, ੨੩, ੪ 2 ੨ (23) 
“ਨਾਨਕ ਨਾਮੇ ਰਤਿਆ ਨਾਮੋ ਪਲੈ ਪਾਇ। ” 
- ਸੋਰ ੪, ਵਾਰ ੨੭ਸ, ੪, ੧ : ੫ (653) 
(2) ਰਤੇ ਹੋਣ ਨਾਲ, ਪ੍ਰੇਮ ਕਰਨ ਨਾਲ 
“ਇਕਸੁ ਸੇਤੀ ਰਤਿਆ ਨ ਹੋਵੀ ਸੋਗ ਸੰਤਾਪੁ। ” 
- ਸਿਰੀ ੫, ੭੯, ੩ : ੩ (45) 
“ਸਤਿਗੁਰ ਸੇਤੀ ਰਤਿਆ ਦਰਗਹ ਪਾਈਐ ਠਾਉ। ?” 
- ਗੂਜ ੫, ਵਾਰ ੧ਸ, ੫, ੧ : ੩ (517) 
(3) ਰੰਗੇ ਹੋਏ 
“ਨਾਨਕ ਨਾਮਿ ਰਤਿਆ ਬਲਿ ਜਾਉ। ” 





3675 


- ਸੋਰ ੪, ਵਾਰ ੯ਸ, ੩, ੨ : ੬ (646) 
(4) ਮਿਲਿਆ ਹੋਇਆ 
“ਆਆਪੇ ਕੀਤੋ ਰਚਨੁ ਆਪੇ ਹੀ ਰਤਿਆ। ” 
- ਰਾਮ ੫. ਵਾਰ ੨੨ : ੧ (966) 


(1) ਰਤੀ ਹੋਈ, ਜੁੜੀ ਹੋਈ 
“ਲਾਲਿ ਰਤੀ ਸਚ ਭੈ ਵਸੀ ਭਾਇ ਰਤੀ ਰੰਗਿ ਰਾਸਿ।” 
- ਸਿਰੀ ੧, ਅਸ ੨, ੨ : ੩ (54) 
(ਦੂਸਰੇ “ਰਤੀ” ਦਾ ਅਰਥ “ਲਗੀ ਹੋਈ”) 
(2) ਲਗੀ ਹੋਈ 
“ਤਨਿ ਸੋਹੈ ਮਨੁ ਮੋਹਿਆ ਰਤੀ ਰੰਗਿ ਨਿਹਾਲਿ। ” 
- ਸਿਰੀ ੧, ਅਸ ੫, ੩ : ੨ (56) 
(3) ਤੋਲ ਦੀ ਇਕ ਇਕਾਈ 
“ਤਨੁ ਬੈਸੰਤਰਿ ਹੋਮੀਐ ਇਕ ਰਤੀ ਤੋਲਿ ਕਟਾਇ। ” 
- ਸਿਰੀ ੧, ਅਸ ੧੪, ੨ : ੧ (62) 
(4) ਥੋੜਾ ਜਿਹਾ ਵੀ, ਰਤਾ ਵੀ, ਜ਼ਰਾ ਵੀ 
“ਇਕ ਰਤੀ ਗੁਣ ਨ ਸਮਾਣਿਆ ਵਣਜਾਰਿਆ ਮਿਤ੍ਰਾ ਅਵਗਣ ਖੜਸਨਿ ਬੰਨਿ।” 
- ਆਸਾ ੧, ਪਹ ੨, ੫ : ੨ (76) 
“ਲਖ ਮੜਿਆ ਕਰਿ ਏਕਠੇ ਏਕ ਰਤੀ ਲੇ ਭਾਹਿ। ” 
- ਆਸਾ ੧, ੩੨, ੧" : ੨ (358) 
“ਰੋਗ ਬੰਧ ਰਹਨੁ ਰਤੀ ਨ ਪਾਂਵੈ । (ਜ਼ਰਾ ਭੀ) 
- ਭੈਰ ੫, ੨੦, ੩ : ੩ (1141) 
(5) ਲਾਲ ਰੰਗ ਦੀ 
“ਹਰਿ ਮੀਠਾ ਲਾਇਆ ਪਰਮ ਸੁਖ ਪਾਇਆ ਮੁਖਿ ਭਾਗਾ ਰਤੀ ਚਾਰੇ । ” (ਭਾਗਾਂ 
ਕਰਕੇ ਲਾਲ ਤੇ ਸੁੰਦਰ) 
- ਆਸਾ ੪, ਛੰਤ ੧੨, ੨ : ੪ (446) 
“ਮਨੁ ਤਨੁ ਰਤਾ ਲਾਲੁ ਹੋਆ ਰਸਨਾ ਰਤੀ ਗੁਣ ਸਾਰਿ। ? (ਲਾਲ ਹੋਈ) 
- ਸੂਹੀ ੩, ਵਾਰ ਪਸ, ੩, ੧ : ੪ (787) 
(6) ਰੰਗੀ ਹੋਈ 
“ਅਪਨੇ ਪ੍ਰੀਤਮ ਕੈ ਰੰਗਿ ਰਤੀ। ”” 
- ਸ਼ੂਹੀ ੫, ੧੦, ੧" : ੨ (739) 
(7) ਪਿਆਰ ਕਰਨ ਨਾਲ 
“ਗੁਣ ਕੀ ਮਾਰੀ ਹਉ ਮੁਈ ਸਬਦਿ ਰਤੀ ਮਨਿ ਚੋਟ।” 
- ਰਾਮ ੧, ਓਅੰ ੪੩ : ੮ (936) 


ਰਤੀਅਹੁ ---- ਥੋੜਾ, ਜ਼ਰਾ 
“ਘੜੀ ਮੁਹਤ ਕਾ ਲੇਖਾ ਲੇਵੈ ਰਤੀਅਹੁ ਮਾਸਾ ਤੋਲ ਕਢਾਵਣਿਆ। ” 
- ਮਾਝ ੩, ਅਸ ੨੯, ੫ : ੩ (127) 


ਰਤੀਆ ---- ਜੁੜੀਆਂ ਹੋਈਆਂ, ਪਿਆਰ ਕਰਦੀਆਂ 
“ਸਬਦਿ ਰਤੀਆ ਸੋਹਾਗਣੀ ਤਿਨ ਵਿਚਹੁ ਹਉਮੈ ਜਾਇ। ” 





3676 


- ਸਿਰੀ ੩, ੬੧, ੨ : ੩ (38) 
“ਨਾਮਿ ਰਤੀਆ ਸੇ ਰੰਗਿ ਚਲੂਲਾ ਪਿਰ ਕੈ ਅੰਕਿ ਸਮਾਏ। (ਮਸਤ, ਮਗਨ) 
- ਵਡ ੩, ਅਲਾ ੪, ੩ : ੪ (585) 


“ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ। ? 
- ਮਾਝ ੧, ਵਾਰ ੬ਸ, ੧, ੧ : ੧ (140) 
(2) ਰਤਾ ਹੋਇਆ, ਮਸਤ, ਮਗਨ 
“ਨਾਮ ਰਤੁ ਜੋ ਭਗਤੁ ਪਰਵਾਨੁ । ? 
- ਗਉਂ ੫, ੧੧੮, ੨ : ੨ (189) 
“ਕਾਮ ਕ੍ਰੋਧ ਲੋਭ ਰਤੁ ਨਿੰਦਾ ਸਤੁ ਸੰਤੋਖੁ ਬਿਦਾਰਨ। ”! (ਪੀਤਵਾਨ) 
- ਬਿਲਾ ੫, ੮੩, ੧ :੨ (820) 
(3) ਲਗਿਆ ਹੋਇਆ 
“ਪੂਜਾ ਅਰਚਾ ਬੰਦਨ ਡੰਡਉਤ ਖਟ ਕਰਮਾ ਰਤੁ ਰਹਤਾ। ”” 
੍‌੍ - ਸੋਰ ੫, ਅਸ ੩, ੫ : ੧ (642) 
(4) ਪ੍ਰੇਮ 
“ਪਰ ਧਨ ਪਰ ਨਾਰੀ ਰਤੁ ਨਿੰਦਾ ਬਿਖੁ ਖਾਈ ਦੁਖੁ ਪਾਇਆ। ” 
- ਮਲਾ ੧, ੩, ੧ 2 ੨ (1255) 


(1) ਰੰਗੇ ਹੋਏ, ਮਸਤ, ਮਗਨ, ਰਚੇ ਹੋਏ 
“ਸੇਈ ਤੁਧਨੋ ਗਾਵਹਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ । ? 

- ਜਪੁ ੧, ੨੭ : ੧੫ (6) 
(2) ਪਿਆਰ ਕਰਨ ਨਾਲ 
“ਨਿਰਮਲੁ ਮੈਲਾ ਨਾ ਥੀਐ ਸਬਦਿ ਰਤੇ ਪਤਿ ਹੋਇ। ” (ਰੰਗੇ ਜਾਣ ਨਾਲ, ਪਿਆਰ 
ਕਰਨ ਨਾਲ) 

- ਸਿਰੀ ੧, ੧੫, ੩ : ੩ (19) 
ਹੋਰ ਰੂਪ:: 
ਰਤੋ - 
“ਨਾਮਿ ਰਤੋ ਚਾਹਉ ਤੁਝ ਓਰੁ । ”” (ਰੰਗੀਜ ਕੇ) 
- ਬਸੰ ੧, ਅਸ ੧, ੩ : ੩ (1187) 
ਰਤੌ - 
“ਰੰਗਿ ਰਤੌ ਨਾਮ ਸਿਉ ਕਲ ਨਾਮੁ ਸੁਰਿ ਨਰਹ ਬੋਹੈ।  (ਰੰਗੀਜ ਕੇ) 

- ਸਵ ੨, ੮ : ੨ (1392) 
ਦੋ ਅਥਵਾ ਚਾਰ ਪਹੀਆਂ ਦੀ ਘੋੜਿਆਂ ਨਾਲ ਖਿਚੀ ਜਾਣ ਵਾਲੀ ਗੱਡੀ, ਇਕ ਵਾਹਨ 
“ਹੈਵਰ ਗੈਵਰ ਬਹੁ ਰੰਗੇ ਕੀਏ ਰਥ ਅਥਾਕ । ? 

- ਸਿਰੀ ੫, ੭੧, ੨ : ੨ (42) 


“ਸਤਜੁਗਿ ਰਥੁ ਸੰਤੋਖੁ ਕਾ ਧਰਮੁ ਅਗੈ ਰਥਵਾਹੁ । ” 





3677 


- ਆਸਾ ੧, ਵਾਰ ੧੩ਸ, ੧, ੧ : ੧ (470) 


“-ਰਥੁ ਫਿਰੈ ਛਾਇਆ ਧਨ ਤਾਕੈ ਟੀਡੁ 
ਲਵੈ ਮੰਝਿ ਬਾਰੇ। ” (ਸੂਰਜ ਦਾ ਰਥ, ਭਾਵ ਸੂਰਜ ਢਲੇ) 


- ਤੁਖਾ ੧, ਬਾਰਾ ੮ : ੪ (1108) 
“ਜਗੁ ਜੀਤਉ ਗੁਰ ਦੁਆਰਿ ਖੇਲਹਿ ਸਮਤ ਸਾਰਿ ਰਥੁ ਉਨਮਨਿ ਲਿਵ ਰਾਖਿ 
ਨਿਰੰਕਾਰਿ। ” (ਭਾਵ ਪ੍ਰਵਾਹ) 
- ਸਵ ੨, ੧: ੬ (1391) 
(ਮਹਾਨ ਕੋਸ਼ ਇਥੇ ਅਰਥ “ਸਰੀਰ? ਕਰਦਾ ਹੈ) 


““ਸੂਰੁ ਕਿ ਸਨਮੁਖ ਰਨ ਤੇ ਡਰਪੈ ਸਤੀ ਕਿ ਸਾਂਚੈ ਭਾਂਡੇ । ”” 
- ਗਉ ਕਬ, ੬੮, ੧ : ੨ (338) 
ਇਸਤ੍ਰੀ, ਔਰਤ 
“ਓਹੁ ਘਰਿ ਘਰਿ ਹੰਢੈ ਜਿਉ ਰੰਨ ਦੋਹਾਗਣਿ ਓਸੁ ਨਾਲਿ ਮੁਹੁ ਜੋੜੇ ਓਸੁ ਭੀ ਲਛਣੁ 
ਲਾਇਆ। ”” 
- ਗਉ ੪, ਵਾਰ ੮ਸ, ੪, ੨ : ੪ (303) 
ਹੋਰ ਰੂਪ: 
ਰੰਨਾ - 
“ਰੰਨਾ ਹੋਈਆ ਬੋਧੀਆ ਪੁਰਸ ਹੋਏ ਸਈਆਦ। ” (ਇਸਤ੍ਰੀਆਂ) 
- ਸਾਰ ੪, ਵਾਰ ੧੪ਸ, ੧, ੨ : ੧ (1242) 
ਰੰਨੀ - 
“ਸਤੀ ਰੰਨੀ ਘਰੇ ਸਿਆਪਾ ਰੋਵਨਿ ਕੂੜੀ ਕੰਮੀ। ” 
- ਸਲੋ ੧, ੨੯ : ੩ (1412) 


“ਜਿਸ ਨੋ ਆਪੇ ਰੰਗੇ ਸੁ ਰਪਸੀ ਸਤਸੰਗਤਿ ਮਿਲਾਇ। ”? 
- ਆਸਾ ੩, ਅਸ ੩੧, ੫ : ੧ (427) 


“ਸਬਦਿ ਰਪੈ ਘਰੁ ਪਾਈਐ ਨਿਰਬਾਣੀ ਪਦੁ ਨੀਤਿ। ”? 
- ਸਿਰੀ ੧, ਅਸ ੮, ੪ : ੩ (58) 


“ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ। ” 
- ਤਿਲੰ ਨਾਮ ੩, ੧ : ੧ (727) 


“ਰਬ ਦੀ ਰਜਾਇ ਮੰਨੇ ਸਿਰ ਉਪਰਿ ਕਰਤਾ ਮੰਨੇ ਆਪੁ ਗਵਾਵੈ। ? 
- ਮਾਝ ੧, ਵਾਰ ਦਸ, ੧, ੧:੪ (141) 
ਰਬਾਣੀਐ --- (ਅ. ਰਬਾਨੀ) ਰੱਬ ਦੀ, ਜਿਸਦਾ ਰਬ ਨਾਲ ਸੰਬੰਧ ਹੈ। 
“ਹੁਕਮੇ ਹੀ ਸਿਰਿ ਮਾਰ ਬੰਦਿ ਰਬਾਣੀਐ। ” 





3678 


- ਆਸਾ ੧, ਅਸ ੧੬, ੫ : ੨ (420) 
“ਇਕਨ੍ਹਾ ਗਲੀ ਜੰਜੀਰ ਬੰਦਿ ਰਬਾਣੀਐ। ”” 
- ਮਲਾ ੧, ਵਾਰ ੨੧ : ੧ (1287) 


““ਤੂਟੀ ਤੰਤੁ ਰਬਾਬ ਕੀ ਵਾਜੈ ਨਹੀ ਵਿਜੋਗਿ। ” 

- ਰਾਮ ੧, ਓਅੰ ੩੨ : ੭ (934) 
ਹੋਰ ਰੂਪ: 
ਰਬਾਬਾ - 
“ਕਰ ਕਰਿ ਤਾਲ ਪਖਾਵਜੁ ਨੈਨਹੁ ਮਾਥੈ ਵਜਹਿ ਰਬਾਬਾ। ” (ਰਬਾਬ) 

- ਰਾਮ ੫, ੭, ੧ 
(ਅ. ਰਬਾਬੀ) ਰਬਾਬ ਵਜਾਉਣ 
ਵਾਲਾ 

““ਫੀਲੁ ਰਬਾਬੀ ਬਲਦ ਪਖਾਵਜ ਕਊਆ ਤਾਲ ਬਜਾਵੈ । ” 

- ਆਸਾ ਕਬ, ੬, ੧ : ੧ (477) 
(ਅ. ਰਬਾਬ) ਇਕ ਤੰਤੀ ਸਾਜ਼ 
“ਕਬ ਕੋ ਭਾਲੈ ਘੁੰਘਰੂ ਤਾਲਾ ਕਬ ਕੋ ਬਜਾਵੈ ਰਬਾਬੁ । ”” 

- ਆਸਾ ੪, ੬੨, ੧ : ੧ (368) 


“ਜੇ ਤੈ ਰਬੁ ਵਿਸਾਰਿਆ ਤ ਰਬਿ ਨ ਵਿਸਰਿਓਹਿ। ”” 


- ਸਲੋ ਫਰ, ੧੦੭ : ੨ (1383) 


ਰਬੂ - 
“ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ। ” (ਪ੍ਰਭੂ) 
- ਰਾਮ ੩, ਵਾਰ ੧੩ਸ, ੧, ੨ : ੨ (953) 


(1) (ਸੰ.) ਉਚਾਰਣ ਕਰਨਾ 
ਸਿਮਰਨਾ 


“ਖਿਨੁ ਰਮ ਗੁਰ ਗਮ ਹਰਿ ਦਮ ਨਹ ਜਮ ਹਰਿ ਕੰਠਿ ਨਾਨਕ ਉਰਹਾਰੀ ਰੇ। ? 
- ਆਸਾ ੫, ੧੩੪, ੨ : ੧ (404) 


- ਮਲਾ ੫, ੨੩, ੨ : ੩ (1272) 


ਚੰਮ - 
“ਕੇਵਲ ਰਾਮ ਨਾਮ ਮਨੋ ਰਮੰ। (ਮਨ ਵਿਚ ਸਿਮਰਨ ਕਰੋ) 
- ਗੂਜ ਜੈਦੇ, ੧, ੧" : ੧ (526) 
(2) ਰਾਮ 
“ਸੰਸਾਰ ਸਾਗਰ ਤਾਰਿ ਤਾਰਣ ਰਮ ਨਾਮ ਕਰਿ ਕਰਣੀ। ? 





3679 


- ਗੂਜ ੧, ਅਸ ੫, ੧" : ੨ (505) 
(3) ਵਿਆਪਕ 
“ਰਾਮਾ ਰਮ ਰਾਮੈ ਅੰਤੁ ਨ ਪਾਇਆ। ? 
- ਕਲਿ ੪, ੧, ੧" : ੧ (1319) 
ਰਮਊਆ ---- ਸਿਮਰਨ ਤੇ, ਉਚਾਰਣ ਤੇ 
“'ਬਿਟਵਹਿ ਰਾਮ ਰਮਊਆ ਲਾਵਾ। ”” 
- ਆਸਾ ਕਬ, ੩੩, ੧" : ੨ (484) 
ਰਮਈਆ --- ਸਰਬ ਵਿਆਪਕ, ਪ੍ਰਭੂ 
“ਹਰਿ ਜੀਅ ਸਭੈ ਪ੍ਰਤਿਪਾਲਦਾ ਘਟਿ ਘਟਿ ਰਮਈਆ ਸੋਇ। ”? 
- ਸਿਰੀ ੪, ਵਣ, ੧, ੧: ੨ (81) 
“ਰਮੀਆ ਰੇਨੁ ਸਾਧ ਜਨ ਪਾਵਉ। ” (ਹੇ ਪ੍ਰਭੂ) 
- ਗਉ ੫. ੭੫, ੧" : ੧ (177) 
ਹੋਰ ਰੂਪ: 
ਰਮਈਐ - 
“ਤੂ ਘਰ ਘਰ ਰਮਈਐ ਫੇਰੀ। ” (ਪ੍ਰਭੂ ਨੇ) 
- ਸੋਰ ਕਬ, ੫, ੨ : ੨ (655) 
ਰਮਈਏ - 
“ਰਮਈਏ ਸਿਉ ਇਕ ਬੇਨਤੀ ਮੇਰੀ ਪੂੰਜੀ ਰਾਖੁ ਮੁਰਾਰਿ। ”(ਪ੍ਰਭੂ) 
- ਗਉ ਰਵਿ, ੧, ੧: ੨ (345) 
(1) ਭੋਗਦੇ ਹਨ 
“ਪਰ ਤ੍ਰਿਅ ਰਮਹਿ ਬਕਹਿ ਸਾਧ ਨਿੰਦ। ? 
- ਗਉ ੫. ਥਿਤੀ ੯ : ੩ (298) 


- ਗਉ ਕਬ, ਥਿਤੀ ੧੬ : ੪ (344) 


“ਹਿਰਦੈ ਰਾਮੁ ਰਮਹੁ ਮੇਰੇ ਭਾਈ। ” (ਸਿਮਰੋ, ਭਜੋ) 
- ਗਉ ੩, ੨੬, ੧ : ੧(159) 


ਰਮਹੁ- 
(1) ਸਿਮਰੋ, ਵੇਖੋ “ਰਮਹਿ (2) 
(2) ਮਾਨੋ, ਭੋਗੋ, ਵੇਖੋ “ਰਮਹਿ” (1) 
“ਐਸਾ ਹਰਿ ਰਸੁ ਰਮਹੁ ਸਭ ਕੋਇ। 
- ਗਉ ੫, ੧੫੨, ੧ : ੧ (196) 
ਰਮਜਾਨਾ ---- ਹਿਜ਼ਰੀ ਸੰਮਤ ਦਾ ਇਕ ਮਹੀਨਾ ਜਿਸ ਨੂੰ ਪਵਿਤਰ ਮੰਨਿਆ ਜਾਂਦਾ ਹੈ ਤੇ ਰੋਜ਼ੇ ਰਖੇ 
ਜਾਂਦੇ ਹਨ। 





3680 


“ਬ੍ ਹਮਨ ਗਿਆਸ ਕਰਹਿ ਚਉਬੀਸਾ ਕਾਜੀ ਮਹ ਰਮਜਾਨਾ। ” 
- ਪ੍ਰਭਾ ਕਬ, ੨, ੩ : ੧ (1349) 


“ਅਉਸਰਿ ਹਰਿਜਸੁ ਗੁਣ ਰਮਣ ਜਿਤੁ ਕੋਟਿ ਮਜਨ ਇਸਨਾਨੁ। ”? 
- ਸਿਰੀ ੫, ੮੮, ੩ : ੧ (49) 
ਹੋਰ ਰੂਪ: 
ਰਮਣੰ - 
“ਗੁਰ ਗਿਆਨ ਕੀਰਤਨ ਗੋਬਿੰਦ ਰਮਣੰ ਕਾਟੀਐ ਜਮ ਜਾਲ। ”! (ਸਿਮਰਨ) 
- ਗੂਜ ੫, ੩੦, ੨ : ੨ (502) 


- ਸਸ ੫, ੪੩ : ੧ (1357) 


ਪਰਮ ਹੰਸਹ ਰੀਤਿ। ” (ਵਿਆਪਕ) 
- ਗੂਜ ੫, ਅਸ ੨, ੭ : ੨ (508) 
“ਭਗਵਾਨ ਰਮਣੰ ਸਰਬਤ੍ਰ ਥਾਨਿੰ। ” 
(ਵਸਦਾ ਹੈ) 
- ਸਸ ੫, ੮ : ੩ (1354) 
(3) ਫਿਰਦੇ ਹਨ 
“ਭੂਮ ਭਯਾਨ ਉਦਿਆਨ ਰਮਣੰ ਮਹਾ ਬਿਕਟ ਅਸਾਧ ਰੋਗਣਹ। ”? 
- ਸਸ ੫, ੪੯ : ੪ (1358) 
ਰਮਣੀਯ ---- ਸਿਮਰਨ 
“ਕੰਠ ਰਮਣੀਯ ਰਾਮ ਰਾਮ ਮਾਲਾ ਹਸਤ ਊਚ ਪ੍ਰੇਮ ਧਾਰਣੀ। ”” 
- ਸਸ ੫. ੩੨ : ੧ (1356) 
(1) ਵਿਆਪਕ/ਵਰਤ ਰਿਹਾ ਹੈ 
“ਘਟਿ ਘਟਿ ਰਮਈਆ ਰਮਤੁ ਰਾਮ ਰਾਇ ਗੁਰ ਸਬਦਿ ਗੁਰੂ ਲਿਵ ਲਾਗੇ । ”” 
- ਗਉਂ ੪, ੬੨, ੨ : ੧ (172) 


ਹੋਰ ਰੂਪ: 


ਚਮਤ -- 
“ਐਸਾ ਗੁਰਮਤਿ ਰਮਤੁ ਸਰੀਰਾ। ” (ਰਮਿਆ ਹੋਇਆ, ਵਿਆਪਕ) 

- ਆਸਾ ੧, ੧੭, ੧ : ੧ (354) 
(2) ਸਿਮਰਦਿਆਂ 
“ਇਨ ਬਿਧਿ ਰਾਮ ਰਮਤੁ ਮਨੁ ਮਾਨਿਆ। ? 

- ਗਉ ੧, ਅਸ ੧, ੧ : ੧ (220) 





3681 


“ਗੁਣ ਰਮੰਤ ਦੂਖ ਨਾਸਹਿ ਰਿਦ 
ਭਇਅੰਤ ਸਾਂਤਿ। ”(ਸਿਮਰਦਿਆਂ, ਸਿਮਰਨ ਨਾਲ) 

- ਕਾਨ ੫, ੧੫, ੩ : ੧ (1301) 
(1) ਰਮਿਆ ਹੋਇਆ, ਵਿਆਪਕ (ਵੇਖੋ “ਰਮਤ” (1) 
“ਸੇਜੈ ਰਮਤੁ ਨੈਨ ਨਹੀ ਪੇਖਉ ਇਹੁ ਦੁਖੁ ਕਾ ਸਉ ਕਹਉਰੇ। ” (ਵਿਆਪਕ ਹੈ) 

- ਆਸਾ ਕਬ, ੨੫, ੧ : ੩ (482) 

(2) ਮਾਣਦਾ ਰਹੇ, ਭੋਗਦਾ ਰਹੇ 
“ਬੁਰਾ ਭਲਾ ਜੇ ਸਮ ਕਰਿ ਜਾਣੈ ਇਨ ਬਿਧਿ ਸਾਹਿਬੁ ਰਮਤੁ ਰਹੈ । ”” 

- ਆਸਾਂ ੧, ਪਟੀ ੮ : ੨ (432) 


““ਥਾਕਾ ਮਨੁ ਕੁੰਚਰ ਉਰੁ ਥਾਕਾ ਤੇਜੁ ਸੂਤੁ ਧਰਿ ਰਮਤੇ । ” 

- ਆਸਾ ਕਬ, ੧੮, ੪ : ੨ (480) 
ਹੋਰ ਰੂਪ: 
ਰਮਤੈ - 
“ਕਹੁ ਨਾਨਕ ਜਨੁ ਹਰਿ ਹਰਿ ਹਰਿ ਹੈ ਕਤ ਆਵੈ ਕਤ ਰਮਤੈ । ” (ਭਟਕਦਾ, ਜਾਂਦਾ 
ਹੈ) 

- ਕਾਨ ੫, ੨੨, ੨ : ੨ (1302) 

ਰਮਦਾਨਾ ---- ਰਮਜ਼ਾਨ - ਰੋਜ਼ਿਆਂ ਦਾ ਮਹੀਨਾ, ਹਿਜਰੀ ਸਮਤ ਦਾ ਇਕ ਮਹੀਨਾ ਜੋ ਪਵਿਤਰ ਮੰਨਿਆ 


- ਭੈਰ ੫, ੩, ੧ : ੧ (1136) 


“ਰਾਜਭੋਗ ਅਰੁ ਛਤ੍ਹ ਸਿੰਘਾਸਨ ਬਹੁ ਸੁੰਦਰਿ ਰਮਨਾ। ” 
- ਆਸਾ ਕਬ, ੫. ੩ : ੧ (476) 


, ੧੧ ੨ (885) 


“ਰਾਮ ਰਾਮਾ ਰਾਮ ਰਮਾ ਕੰਠਿ ਉਰ ਧਾਰਿਐ। ”? 


, ੧: ੨ (925) 





3682 


(ਸ਼ਬਦਾਰਥ ਇਸ ਨੂੰ “ਰਾਮ” ਦਾ ਹੀ ਰੂਪਾਂਤਰ ਮੰਨਦਾ ਹੈ) 


- ਸੋਰ ੫, ੭੯, ੧: ੨ (628) 


(1) ਲੀਣ, ਸਮਾਏ ਹੋਏ 
“ਰਾਮ ਰਾਮ ਰਾਮ ਰਮੇ ਰਮਿ ਰਹੀਐ। ”” 
- ਆਸਾ ਕਬ, ੨੦, ੧ : ੧ (481) 
“ਮਨੁ ਮਾਇਆ ਮੈ ਰਮਿ ਰਹਿਓ ਨਿਕਸਤ ਨਾਹਿਨ ਮੀਤ। ”” 
- ਸਲੋ ੯, ੩੭ : ੧ (1428) 
(2) ਸਿਮਰ ਕੇ 
“ਕਹਿ ਕਬੀਰ ਰਾਮੈ ਰਮਿ ਛੂਟਹੁ ਨਾਹਿਤ ਬੂਡੇ ਭਾਈ। ”” 
- ਮਾਰੂ ਕਬ, ੧, ੪ : ੨ (1103) 
(3) ਹੇ ਵਿਆਪਕ (ਹਰੀ) 
“ਭਣਤਿ ਨਾਮਦੇਉ ਰਮਿ ਰਹਿਆ ਅਪਨੇ ਭਗਤ ਪਰ ਕਰਿ ਦਇਆ। ”” 
- ਬਸੰ ਨਾਮ, ੩, ੩ : ੧ (1196) 
(4) ਲੰਘਣਾ 
“ਨਾਨਕ ਸਮਿਓ ਰਮਿ ਗਇਓ ਅਬ ਕਿਉ ਰੋਵਤ ਅੰਧ। ” 
- ਸਲੋ ੯, ੩੬ : ੨ (1428) 


ਸਿਮਰਿਆ 
“ਬਦਤਿ ਜੈ ਦੇਉ ਜੈ ਦੇਵ ਕਉ ਰੰਮਿਆ ਬ੍ਰਹਮੁ ਨਿਰਬਾਣੁ ਲਿਵ ਲੀਣੁ ਪਾਇਆ। ” 
- ਮਾਰੂ ਜੈਦੇ, ੧, ੨ : ੨ ( 1106) 


“ਰਾਮ ਨਾਮੁ ਰਮੁ ਰਵਿ ਰਹੇ ਰਮੁ ਰਾਮੋ ਰਾਮੁ ਰਮੀਤਿ। ”” 
- ਕਾਨ ੪, ਵਾਰ ੧੦ਸ, ੪, ੧: ੧(1316) 


(1) ਸੁੰਦਰ 
“ਰਾਮੋ ਰਾਮੁ ਰਮੋ ਰਮੁ ਉਚਾ ਗੁਣ ਕਹਤਿਆ ਅੰਤੁ ਨ ਪਾਇਆ। ”? 
੍‌੍ - ਆਸਾ ੪, ਛੰਤ ੯, ੫ : ੫ (443) 
(2) ਰਾਮ 
““ਉਰਧਾਰਿ ਬੀਚਾਰਿ ਮੁਰਾਰਿ ਰਮੋ ਰਮੁ ਮਨਮੋਹਨ ਨਾਮੁ ਜਪੀਨੇ। ” 
- ਧਨਾ ੪, 2, ੧: ੧ (668) 
(3) ਸਿਮਰ 
“ਰਾਮ ਨਾਮੁ ਰਮੁ ਰਵਿ ਰਹੇ ਰਮੁ ਰਾਮੋ ਰਾਮੁ ਰਮੀਤਿ। ” 
- ਕਾਨ ੪, ਵਾਰ ੧੦ਸ, ੪, ੧: ੧ (1316) 


(1) ਸਿਮਰਦੇ (ਦਰਪਣ); ਵਿਆਪਕ (ਸੰਥਿਆ, ਨਿਰੜੈ) 
“ਰਾਮ ਰਾਮ ਰਾਮ ਰਮੇ ਰਮਿ ਰਹੀਐ। ” 
- ਆਸਾ ਕਬ, ੨੦, ੧ : ੧ (481) 





3683 


(“ਸ਼ਬਦਾਰਥ” ਅਰਥ “ਲੀਣ ਹੋਣਾ” ਕਰਦਾ ਹੈ) 
ਹੋਰ ਰੂਪ: 
ਰੈ - 
“ਰਾਮ ਰਮੈ ਸੋਈ ਰਮਾਣਾ। ? (ਸਿਮਰੇ, ਜਪੇ) 

- ਗਉ ੫, ੧੪੦, ੧ : ੧ (194) 
(2) ਚਲਦੇ ਬਣੇ, ਵਿਚਰੇ, ਗਏ 
“ਬਿਨੁ ਹਰਿ ਭਗਤਿ ਨ ਮੁਕਤਿ ਹੋਇ ਇਉ ਕਹਿ ਰਮੈ ਕਬੀਰ। ? 

- ਸਲੋ ਕਬ, ੫੪ : ੨ (1367) 

(1) ਸਿਮਰੇ, ਜਪੇ, ਵੇਖੋ “ਰਮੇ” (1) 
(2) ਵਿਆਪਕ, ਮੌਜੂਦ 
“ਮਾਇਆ ਬ੍ਰਹਮ ਰਮੈ ਸਭ ਸੰਗ। 

- ਗਉ ਕਬ, ਥਿਤੀ ੩ : ੨ (343) 
(ਸ਼ਬਦਾਰਥ ਅਰਥ “ਮਿਲੇ” ਕਰਦਾ ਹੈ) 


“ਰਮੋ ਰਾਮੁ ਰਮੋ ਰਮੁ ਊਚਾ ਗੁਣ ਕਹਤਿਆ ਅੰਤੁ ਨ ਪਾਇਆ। ” 
- ਆਸਾਂ ੪, ਛੰਤ ੯, ੫ : ੫ (443) 


“ਜਾ ਕੈ ਹੀਐ ਪੁਗਟੁ ਪੁਭੁ ਹੋਆ ਅਨਦਿਨੁ ਕੀਰਤਨੁ ਰਸਨ ਰਮੋਰੀ। ? 
- ਗਉਂ ੫, ੧੩੪", ੩ : ੨ (208) 


ਪਰਜਾ 
“ਰਾਜੇ ਰਯਤਿ ਸਿਕਦਾਰ ਕੋਇ ਨ ਰਹਸੀਓ। ”” 


- ਮਾਝ ੧, ਵਾਰ ੮ : ੧(141) 


“ਤਿਹ ਜਨ ਜਾਚਹੁ ਜਗਤ ਪਰ ਜਾਨੀਅਤ ਬਾਸੁਰ ਰਯਨਿ ਬਾਸੁ ਜਾ ਕੋ ਹਿਤੁ ਨਾਮ 
ਸਿਉ।” 

- ਸਵ ੫. ਮਥੁ ੩ : ੧ (1408) 
ਰਲਦੀ, ਮਿਲਦੀ 
“ਸਭ ਇਕਾ ਜੋਤਿ ਵਰਤੈ ਭਿਨਿ ਭਿਨਿ ਨ ਰਲਈ ਕਿਸੈ ਦੀ ਰਲਾਈਆ। ” 

- ਮਾਝ ੪, ੭, ੩ : ੨ (96) 
ਰਲੇਗਾ, ਮਿਲੇਗਾ 
“ਜੋ ਜੋ ਦੀਸੈ ਵਡਾ ਵਡੇਰਾ ਸੋ ਸੋ ਖਾਕੂ 
ਰਲਸੀ। ” 

- ਸੋਰ ੫, ੧, ੧ : ੨ (608) 





3684 


“ਅਗੈ ਸੰਗਤੀ ਕੁੜਮੀ ਵੇਮੁਖ ਰਲਣਾ ਨ ਮਿਲੈ ਤਾ ਵਹੁਟੀ ਭਤੀਜੀ ਫਿਰਿ ਆਣਿ 
ਘਰਿ ਪਾਇਆ। ” 
- ਗਉ ੪, ਵਾਰ ੧੨ਸ, ੪, ੧ : ੫ (306) 
---- ਰਲ ਗਿਆ 


“ਜੀਵਦਿਆ ਨ ਚੇਤਿਓ ਮੁਆ ਰਲੰਦੜੋ ਖਾਕ। ”? 
- ਗੂਜ ੫, ਵਾਰ ੧੯ਸ, ੫. ੧ : ੧ (523) 


“ਓਇ ਧਰਮਿ ਰਲਾਏ ਨਾ ਰਲਨਿ ਓਨਾ ਅੰਦਰਿ ਕੂੜੁ ਸੁਆਉ। ” 
- ਗੂਜ ੩, ਵਾਰ ਦਸ, ੩, ੨ : ੪ (511) 


ਰਲਦੇ, ਮਿਲਦੇ 
“ਓਇ ਅਗੈ ਪਿਛੇ ਬਹਿ ਮੁਹੁ ਛਪਾਇਨਿ ਨ ਰਲਨੀ ਖੋਟੇਆਰੇ। ”” 
- ਗਉ ੪, ਵਾਰ ੨੧ਸ, ੪, ੧: ੪ (312) 


“ਨਦਰਿ ਕਰੇ ਜੇ ਆਪਣੀ ਆਪੇ ਲਏ ਰਲਾਇ ਜੀਉ। ” 
- ਸਿਰੀ ੧, ਅਸ ੨੮, ੧੪ : ੩ (72) 
“ਸੁ ਏਤੁ ਖਜਾਨੈ ਲਇਆ ਰਲਾਇ। ?” 
(ਮਿਲਾ ਲਿਆ, ਸ਼ਾਮਲ ਕੀਤਾ) 
- ਗਉਂ ੫, ੧੦੦, ੪ :੨ (186) 
“ਧਾਤੂ ਪੰਜਿ ਰਲਾਇ ਕੂੜਾ ਪਾਜਿਆ। ” (ਰਲਾ ਕੇ) 
- ਸਲੋ ੧, ੧੪ : ੨ (1411) 


ਹੋਰ ਰੂਪ: 

ਰਲਾਇਆ - 

“ਸੋ ਜਨੁ ਰਲਾਇਆ ਨ ਰਲੈ ਜਿਸੁ ਅੰਤਰਿ ਬਿਬੇਕ ਬੀਚਾਰੁ । ? 
(ਮਿਲਾਇਆ, ਸ਼ਾਮਲ ਕੀਤਾ) 


- ਸਿਰੀ ੩, ੩੯, ੨ : ੩ (28) 
ਰਲਾਇਦਾ --- ਰਲਾਉਂਦਾ/ ਸ਼ਾਮਲ ਕਰਦਾ ਹੈ 


“ਬਿਨੁ ਸਬਦੈ ਭਸਮੈ ਕੀ ਢੇਰੀ ਖੇਹੂ ਖੇਹ ਰਲਾਇਦਾ। ” 
- ਮਾਰੂ ੩, ਸੋਲਾ ੧੬, ੨ : ੩ (1059) 


“ਓਹ ਰਲਾਈ ਕਿਸੈ ਦੀ ਨਾ ਰਲੈ ਜਿਸੁ ਰਾਵੇ ਸਿਰਜਨਹਾਰੁ । ” 
- ਸੂਹੀ ੩, ਵਾਰ ੪ਸ, ੩, ੧ : ੬ (786) 
ਹੋਰ ਰੂਪ: 
ਰਲਾਈਆ - 
“ਸਭ ਇਕਾ ਜੋਤਿ ਵਰਤੈ ਭਿਨਿ ਭਿਨਿ ਨ ਰਲਈ ਕਿਸੈ ਦੀ ਰਲਾਈਆ। ” (ਮਿਲਾਈ 
ਹੋਈ) 
- ਮਾਝ ੪, ੭, ੩ : ੨ (96) 





3685 


ਰਲਾਈਐ - 
““ਖੇਹੂ ਖੇਹ ਰਲਾਈਐ ਤਾ ਜੀਉ ਕੇਹਾ ਹੋਇ। ” (ਮਿਲਾ ਦੇਈਏ) 
- ਸਿਰੀ ੧, ੮, ੪ : ੧ (17) 
“ਖੇਹੂ ਖੇਹ ਰਲਾਈਐ ਛੋਡਿ ਚਲੈ ਘਰ ਬਾਰੁ । (ਮਿਲ ਜਾਂਦੀ ਹੈ) 
- ਸਿਰੀ ੧, ਅਸ ੧੬, ੫ : ੩ (63) 
“ਸੁਰਤੀ ਸੁਰਤਿ ਰਲਾਈਐ ਏਤੁ । ” (ਮਿਲਾਈਏ) 
- ਰਾਮ ੧, ੭, ੧ : ੧ (878) 
ਰਲਾਏ - 
“ਓਇ ਧਰਮਿ ਰਲਾਏ ਨ ਰਲਨ੍ਿ ਓਨਾ ਅੰਦਰਿ ਕੂੜ ਸੁਆਉ। ” (ਰਲਾਣ/ਸ਼ਾਮਲ 
ਕਰਨ ਨਾਲ) 
- ਗੂਜ ੩, ਵਾਰ ਦਸ, ੩, ੨ : ੪ (511) 
“ਨਿਰਗੁਣ ਕਉ ਸੰਗਿ ਲੇਹੁ ਰਲਾਏ। ” (ਮਿਲਾ ਲਵੋ, ਸ਼ਾਮਲ ਕਰ ਲਵੋ) 
- ਮਾਰੂ ੫, ਸੋਲਾਂ ੭, ੧੩ : ੧ (1078) 


ਰਲਾਧਿਆ --- ਰਲੇ ਹਨ, ਮਿਲੇ ਹਨ, ਸ਼ਾਮਲ ਹੋਏ ਹਨ। 
“ਸਚੁ ਸਚਾ ਸਭ ਦੂ ਵਡਾ ਹੈ ਸਚੁ ਸੇਵਨਿ ਸੇ ਸਚਿ ਰਲਾਧਿਆ। ” 
- ਗਉਂ ੪, ਵਾਰ ੨੨ : ੪ (313) 


“ਪਿਛਲੇ ਗੁਨਹ ਸਤਿਗੁਰੂ ਬਖਸਿ ਲਏ ਸਤਿਸੰਗਤਿ ਨਾਲਿ ਰਲਾਵੈ । ” 
- ਬਿਲਾ ੪, ਵਾਰ ੧੩ : ੨ (854) 


(1) ਮਿਲ, ਸ਼ਾਮਲ ਹੋ 
“ਅਗੀ ਸੇਤੀ ਜਾਲੀਆ ਭਸਮ ਸੇਤੀ ਰਲਿ ਜਾਉ। ” 
- ਸਿਰੀ ੧, ੨, ੨:੨(14) 
“ਜੇ ਸੁਇਨੇ ਨੋ ਓਹੁ ਹਥੁ ਪਾਏ ਤਾ ਖੇਹੂ ਸੇਤੀ ਰਲਿ ਗਇਆ। ” 
- ਗਉ ੪, ਵਾਰ ੧੩ਸ, ੪, ੨ : ੭ (307) 
(2) ਰਲ ਕੇ, ਸ਼ਾਮਲ ਹੋ ਕੇ 
“ਸਚੇ ਸੇਤੀ ਰਲਿ ਮਿਲੇ ਸਚੇ ਗੁਣ ਪਰਗਾਸਿ। ” 
- ਸਿਰੀ ੧, ੧੬, ੫ : ੨ (20) 
(3) ਇਕਠੇ ਹੋਕੇ (ਭਾਵ) 
“'ਖਾਵਹਿ ਖਰਚਹਿ ਰਲਿ ਮਿਲਿ ਭਾਈ। ”” 
- ਗਉਂ ੫, ੧੦੦, ੩ : ੧ (186) 


-੮੮- ਮਿਲ ਗਿਆ 
“ਸਭ ਕੋ ਵਸ ਗਤਿ ਕਰਿ ਲਇਓਨੁ ਬਿਨੁ ਨਾਂਵੈ ਖਾਕੁ ਰਲਿਆ। ” 
- ਸਿਰੀ ੫, ੭੨, ੩ : ੨ (42) 


“ਪਿਰਿ ਰਾਵਿਅੜੀ ਸਬਦਿ ਰਲੀ ਰਵਿ ਰਹਿਆ ਨਹ ਦੂਰੀ ਰਾਮ। ”” 
- ਸੂਹੀ ੧, ਛੰਤ ੩, ੩ : ੨ (765) 


ਹੋਰ ਰੂਪ: 





3686 


ਰਲੀਆ - 
“ਨਾਮ ਬਿਨਾ ਮਾਟੀ ਸੰਗਿ ਰਲੀਆ। ” (ਮਿਲ ਜਾਏਗਾ) 

- ਆਸਾ ੫, ੫੫, ੧ : ੨ (385) 
(2) ਚਾਉ, ਖੁਸ਼ੀ, ਪ੍ਰਸੰਨਤਾ 
“ਪ੍ਰੇਮਿ ਬੁਲਾਈ ਰਲੀ ਸਿਉ ਮਨ ਮਹਿ ਸਬਦੁ ਅਨੰਦੁ । ” 

- ਰਾਮ ੧, ਓਅੰ ੧੨ : ੩ (931) 
ਹੋਰ ਰੂਪ: 
ਰਲੀਆ - 
“ਜਿਨ ਦਿਸਿ ਆਇਆ ਹੋਹਿ ਰਲੀਆ ਜੀਅ ਸੇਤੀ ਗਹਿ ਰਹਹਿ। ” (ਖੁਸ਼ੀ, ਅਨੰਦ) 

- ਸੂਹੀ ੧, ਛੰਤ ੪, ੨ : ੪ (765) 
(2) ਮੌਜ, ਰੰਗ ਰਲੀਆਂ 
“ਖਾਜੈ ਪੈਂਝੈ ਰਲੀ ਕਰੀਜੈ । ? 

- ਮਾਰੂ ੧, ਸੋਲਾ ੭, ੧੩ : ੧ (1027) 

ਹੋਰ ਰੂਪ: 
ਰਲੀਆ - 
“ਪਿਰੁ ਰਲੀਆ ਰਸਿ ਮਾਣਸੀ ਸਾਚਿ ਸਬਦਿ ਸੁਖੁ ਨੇਹਿ। ” (ਮੌਜਾਂ) 

- ਸਿਰੀ ੧, ਅਸ ੫, ੧ : ੨ (56) 


ਰਲੀਆਂ - 
“ਰੇ ਮਨ ਗਹਿਲੇ ਬਾਵਲੇ ਮਾਣਹਿ ਕਿਆ ਰਲੀਆਂ। ” (ਮੌਜਾਂ) 


- ਸਲੋ ਫਰ, ੫੫ : ੨ (1380) 
ਰਲੀਆਹ - 
“ਨਾਲਿ ਖਸਮੈ ਰਤੀਆ ਮਾਣਹਿ ਸੁਖਿ ਰਲੀਆਹ। ” 
- ਸਿਰੀ ੪, ਵਾਰ ੭ਸ, ੧, ੨ : ੪ (85) 
ਰਲੀਆਲਾ --- ਮੌਜਾਂ ਵਾਲਾ, ਚੋਜੀ, ਰੰਗੀਲਾ 
“ਮੁੰਧ ਜੋਬਨਿ ਬਾਲੜੀਏ ਮੇਰਾ ਪਿਰੁ ਰਲੀਆਲਾ ਰਾਮ। ”” 
- ਆਸਾ ੧, ਛੰਤ ੧, ੧ : ੧ (435) 


“ਆਪਨੜਾ ਪੁਭੁ ਨਦਰਿ ਕਰਿ ਦੇਖੈ ਨਾਨਕ ਜੋਤਿ ਜੋਤੀ ਰਲੀਐ। ”” 
- ਵਡ ੪, ੩, ੩ : ੪ (561) 

“ਚੀਤਿ ਆਵਹਿ ਤਬ ਹੀ ਪਤਿ ਪੂਰੀ ਬਿਸਰਤ ਰਲੀਐ ਖਾਕੁ । ” (ਰਲੀਦਾ/ ਮਿਲੀਦਾ 
ਹੈ) 

- ਮਾਰੂ ੫, ੧੬, ੧ : ੨ (1003) 
ਰਲੇ - ਮਿਲੇ, ਮਿਲ ਗਏ 
“ਸਚ ਸਚਾ ਜਿਨੀ ਅਰਾਧਿਆ ਸੇ ਜਾਇ ਰਲੇ ਸਚ ਨਾਲੇ। ” 

- ਗਉ ੪, ਵਾਰ ੧੯ : ੩ (311) 





3687 


“ਜਿਨਾ ਨਾਨਕ ਸਚੁ ਪਛਾਣਿਆ ਸੇ ਸਚਿ ਰਲੇਤੁ । ” 
- ਸਿਰੀ ੪, ਵਾਰ ੫ : ੫ (84) 


“ਸੋ ਜਨੁ ਰਲਾਇਆ ਨ ਰਲੈ ਜਿਸੁ ਅੰਤਰਿ ਬਿਬੇਕ ਬੀਚਾਰੁ । ? 
- ਸਿਰੀ ੩, ੩੯, ੨ : ੩ (28) 
“ਖੰਡ ਵਰਭੰਡਿ ਹਰਿ ਸੋਭਾ ਹੋਈ ਇਹੁ ਦਾਨੁ ਨ ਰਲੈ ਰਲਾਇਆ। ” (ਮੇਲ ਖਾਏ) 
- ਸਿਰੀ ੪, ਛੰਤ ੧, ੪ : ੪ (79) 
“ਕਰਣੀ ਕੁੰਗੂ ਜੇ ਰਲੈ ਘਟ ਅੰਤਰਿ ਪੂਜਾ ਹੋਇ। ” (ਮਿਲ ਜਾਏ) 
- ਗੂਜ ੧, ੧, ੧ : ੨ (489) 


- ਮਾਰੂ ੧, ੫, ੪ : ੨ (990) 


“ਸੁਨਿ ਸੁਨਿ ਆਤਮ ਦੇਵ ਹੈ ਭੀਨੇ ਰਸਿ ਰਸਿ ਰਾਮ ਗੋਪਾਲ ਰਵਈਆ। ”” 
- ਬਿਲਾ ੪, ਅਸ ੧, ੬ : ੨ (833) 
ਰਵਹਿ - 
(1) ਮਾਣਦੀਆਂ ਹਨ 
“ਗੁਰਮੁਖਿ ਰਵਹਿ ਸੋਹਾਗਣੀ ਸੋ ਪ੍ਰਭੁ ਸੇਜ ਭਤਾਰੁ । ” 
- ਸਿਰੀ ੧, ੨੦, ੩ : ੩ (21) 
“ਸਦਾ ਰਵਹਿ ਪਿਰੁ ਆਪਣਾ ਸਚੈ ਨਾਮਿ ਸੁਖੁ ਪਾਇਆ। ”? 
- ਆਸਾ ੩, ੩੫, ੨ : ੨ (429) 
(2) ਜਪਦੇ ਹਨ, ਸਿਮਰਦੇ ਹਨ 
“ਸਚੋ ਸਚੁ ਰਵਹਿ ਦਿਨੁ ਰਾਤੀ ਇਹੁ ਮਨੁ ਸਚਿ ਰੰਗਾਵਣਿਆ। ”” 
- ਮਾਝ ੩, ਅਸ ੩੧, ੩ : ੩ (128) 
ਹੋਰ ਰੂਪ: 


ਰਵਹੁ - 
“ਗਗਾ ਗੋਬਿਦ ਗੁਣ ਰਵਹੁ ਸਾਸਿ ਸਾਸਿ ਜਪਿ ਨੀਤ। ” (ਜਪੋ) 
- ਗਉ ੫, ਬਾਅ ੧੯ : ੧ (254) 


(3) ਬੋਲਦੇ, ਚੀਕਦੇ 
“ਬਾਬਾ ਰੋਵਹਿ ਰਵਹਿ ਸੁ ਜਾਣੀਅਹਿ ਮਿਲਿ ਰੋਵੈ ਗੁਣ ਸਾਰੇਵਾ। ? 
- ਵਡ ੧, ਅਲਾ ੪, ੪ : ੧ (581) 


(1) ਸਿਮਰੋ, ਵੇਖੋ ਰਵਹਿ (2) 
(2) ਚੇਤਾ ਕਰੋ, ਯਾਦ ਕਰੋ 
“ਸੋ ਪਦੁ ਰਵਹੁ ਜਿ ਬਹੁਰਿ ਨ ਰਵਨਾ। ”” 
- ਗਉਂ ਕਬ, ੧੮, ੨ : ੨ (327) 
(3) ਚਲੋ 
“ਐਸੀ ਰਵਤ ਰਵਹੁ ਮਨ ਮੇਰੇ ਹਰਿ ਚਰਣੀ ਚਿਤ ਲਾਈ। ”” 





3688 


- ਸਾਰ ੧, ਅਸ ੧, ੩ : ੧ (1232) 


(1) ਸਿਮਰਨ/ਗਾਇਣ ਕਰਨ ਨਾਲ 
“-ਰਵਣ ਗੁਣਾ ਕਟੀਐ ਜਮ ਜਾਲਾ। ”? 

- ਸ਼ੂਹੀ ੫, ੨, ੩ : ੨ (760) 
(2) ਸਿਮਰਨ ਵਾਲੇ 
“ਰਾਮ ਰਵਣ ਦੁਰਤ ਦਵਣ ਸਕਲ ਭਵਣ ਕੁਸਲ ਕਰਣ ਸਰਬ ਭੂਤ ਆਪਿ ਹੀ 
ਦੇਵਾਧਿ ਦੇਵ ਸਹਸ ਮੁਖ ਫਨਿੰਦ ਜੀਉ। ”? 

- ਸਵ ੪, ਗਯੰ ੯ : ੩ (1403) 


--- ਸਿਮਰਨਯੋਗ 
“ਤੁਮ ਰਵਹੁ ਗੋਬਿੰਦੈ ਰਵਣਜੋਗੁ । ”” 
- ਬਸੰ ੫, ੧੪, ੧" : ੧(1184) 


“ਆਠ ਪਹਰ ਹਰਿ ਕਾ ਜ਼ਸੂ ਰਵਣਾ ਬਿਖੈ ਠਰਟਉਰੀ ਲਾਥੀ। ”” 
- ਸੋਰ ੫, ੭੯, ੩ : ੧(628) 


< 


ਮਾਣਨਯੋਗ 
“ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ। ” (ਭਾਵ ਜੁਆਨੀ) 
- ਮਾਝ ੧, ਵਾਰ ੩ਸ, ੧, ੧: ੧(138) 


“ਸਰਨਿ ਦੁਖ ਭੰਜਨ ਪੁਰਖ ਨਿਰੰਜਨ ਸਾਧੂ ਸੰਗਤਿ ਰਵਣੁ ਜੈਸੇ । ” 
- ਬਿਲਾ ੫, ੧੨੫, ੨ : ੧ (829) 


(1) ਜਪਣ/ ਸਿਮਰਨ ਨਾਲ 
“ਰਾਮੁ ਰਵਤ ਸਦ ਹੀ ਸੁਖੁ ਪਾਇਆ। ” 
- ਗਉ ੫, ੧੦੬, ੧ : ੧ (201) 
“ਬਾਬਾ ਐਸੀ ਰਵਤ ਰਵੈ ਸੰਨਿਆਸੀ। ” (ਸਿਮਰਨ, ਰਟਨ) 
- ਮਾਰੂ ੧, ਅਸ ੭, ੧ : ੧ (1012) 
(2) ਭੋਗਣਾ 
“ਬੇਸੁਆ ਰਵਤ ਅਜਾਮਲੁ ਉਧਰਿਓ ਮੁਖਿ ਬੋਲੈ ਨਾਰਾਇਣੁ ਨਰਹਰੇ। ” 
- ਮਾਰੂ ੪, ੧, ੩ : ੨ (995) 
(3) ਚਾਲ 
“ਐਸੀ ਰਵਤ ਰਵਹੁ ਮਨ ਮੇਰੇ ਹਰਿ ਚਰਣੀ ਚਿਤੁ ਲਾਈ। ” 
- ਸਾਰ ੧, ਅਸ ੧, ੩ : ੧ (1232) 


- ਗੂਜ ੫, ੨੬, ੧:੧ (501) 
(1) ਵਿਆਪਕ, ਪਸਰਿਆ ਹੋਇਆ, ਰਮਿਆ ਹੋਇਆ 





3689 


“ਏਕੁ ਪੁਰਬੁ ਮੈ ਤੇਰਾ ਦੇਖਿਆ ਤੁ ਸਭਨਾ ਮਾਹਿ ਰਵੰਤਾ। ”? 
ਵੇ - ਸੋਰ ੧, ੪, ੩ : ੨ (596) 
(2) ਸਿਮਰਨ ਵਾਲਾ 
“ਰਾਮ ਰਵੰਤਾ ਜਾਣੀਐ ਇਕ ਮਾਈ ਭੋਗੁ ਕਰੇਇ। ” 
- ਬਸੰ ੧, ੧੧, ੩ : ੧ (1171) 


(1) ਸਮਾਇਆ ਹੋਇਆ, ਰਮਿਆ ਹੋਇਆ 
“ਣਾਣੈ ਰਵਤੁ ਰਹੈ ਘਟ ਅੰਤਰਿ ਹਰਿ ਗੁਣ ਗਾਵੈ ਸੋਈ। ”” 
- ਆਸਾ ੧, ਪਟੀ ੧੮ : ੧ (433) 
(2) (ਸੰਜੋਗ) ਮਾਣਦਾ, ਭੋਗਨਾ 
“ਪੂਜਾ ਪ੍ਰਾਣ ਸੇਵਕੁ ਜੇ ਸੇਵੇ ਇਨੁ ਬਿਧਿ ਸਾਹਿਬੁ ਰਵਤੁ ਰਹੈ । ” 
- ਸੂਹੀ ੧, ੧, ੩ : ੨ (728) 
(3) ਸਿਮਰਦਾ 
“ਸਿਫਤਿ ਸਰਮ ਕਾ ਕਪੜਾ ਮਾਂਗਉ ਹਰਿ ਗੁਣ ਨਾਨਕ ਰਵਤੁ ਰਹੈ । ” 
- ਪੁਭਾ ੧, ੭, ੪ : ੨ (1329) 
ਹੋਰ ਰੂਪ: 
ਰਵੰਤੁ - 
“ਸਚਿ ਵਿਛੋੜਾ ਨਾ ਥੀਐ ਸੋ ਸਹੁ ਰੰਗਿ ਰਵੰਤੁ। ” (ਸਿਮਰਦੀ ਹੈ) 
- ਮਾਰੂ ੧, ਅਸ ੧੦, ੪ : ੨ (1015) 
ਰਵਿ ਰਿਹਾ/ਪ੍ਰਗਟ ਹੋ ਰਿਹਾ ਹੈ 
“ਅੰਤਰਿ ਰਵਤੌ ਰਾਜ ਰਵਿੰਦਾ। ? 
੪ (1331) 
(ਫ. ਰਵਦ) ਜ਼ਾਂਦਾ ਹੈ 
“ਮੇ ਰਵਦਿ ਬਾਦਿਸਾਹਾ ਅਫਜੂ ਖੁਦਾਇ। ” 
- ਮਾਝ ੧, ਵਾਰ ੧੩ਸ, ੧, ੧ : ੨ (143) 


“ਆਪਿ ਤਰਿਆ ਕੁਟੰਬ ਸਿਉ ਗੁਣ ਗੁਬਿੰਦ ਪ੍ਰਭ ਰਵਨ। ” 

- ਗਉ ੫. ਥਿਤੀ ੧੫ : ੬ (300) 
ਚੇਤੇ ਕਰਨਾ, ਯਾਦ ਵਿਚ ਲਿਆਉਣਾ 
“ਸੋ ਪਦੁ ਰਵਹੁ ਜਿ ਬਹੁਰਿ ਨ ਰਵਨਾ। ”? 

- ਗਉ ਕਬ, ੧੮, ੨ : ੨ (327) 


“ਅੰਤਰਿ ਨਵ ਨਿਧਿ ਨਾਮੁ ਹੈ ਖਾਨਿ ਖਰਚਨਿ ਨ ਨਿਖੁਟਈ ਹਰਿ ਗੁਣ ਸਹਜਿ 
ਰਵੰਨਿ।”? 
- ਸੂਹੀ ੩, ਅਸ ੩, ੩੨ : ੨ (756) 


“ਰਵਨੀ ਰਵੈ ਬੰਧਨ ਨਹੀ ਤੂਟਹਿ ਵਿਚ ਹਉਮੈ ਭਰਮੁ ਨ ਜਾਈ। ” 





3690 


- ਆਸਾ ੧, ੧੬, ੨ : ੧ (353) 


“ਮਨਿ ਤਨਿ ਰਵਤ ਰਵੰਨੇ ਘੜੀ ਨ ਬੀਸਰੈ । ” 
- ਤੁਖਾ ੧, ਬਾਰਾ ੩ : ੨ (1107) 
ਉਚਰਾਂ, ਵਰਣਨ ਕਰਾਂ, ਜਪਾਂ, ਸਿਮਰਾਂ 
“ਸੁਣਿ ਕੀਰਤਨੁ ਹਰਿ ਗੁਣ ਰਵਾ ਹਰਿ ਜਸੁ ਮਨਿ ਲਿਖਾ।” 
- ਸੋਰ ੪, ਵਾਰ ੧੯ : ੩ (650) 
ਰਵਾਇਆ --- ਰਮਾਇਆ, ਵਸਾਇਆ 
“ਗੁਰ ਪਰੰਚੈ ਗੁਰ ਪਰਚੈ ਧਿਆਇਆ ਮੈ 
ਹਿਰਦੈ ਰਾਮੁ ਰਵਾਇਆ ਰਾਮ। ”? 


- ਆਸਾ ੪, ਛੰਤ ੯, ੨ : ੨ (443) 


“ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ। ”” 
- ਤਿਲੰ ੧, ੫, ੨ : ੨ (723) 


ਰੁ ਕੈਸੇ ਚਹੀਐ। ” 

- ਪ੍ਰਭਾ ਨਾਮ, ੧, ੧ : ੨ (1350) 
(ਫ. ਰਵਾਨੀ) ਤੇਜ਼ੀ ਨਾਲ, ਫਰ ਫਰ, ਰਵਾਨਗੀ ਨਾਲ 
“ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ। ? 

- ਰਾਮ ੩, ਅਨੰ ੨੪ : ੫ (920) 

ਰਵਾਂਤਉ ---- ਸਿਮਰਦਾ ਹੈ 

“ਮੁਕਤੋ ਰਾਤਉ ਰੰਗਿ ਰਵਾਂਤਉ। ”? 

- ਆਸਾ ੧, ੧੨, ੩ : ੧ (352) 


“ਤਬ ਅਰੋਗ ਜਬ ਤੁਮ ਸੰਗਿ ਬਸਤੌ ਛੁਟਕਤ ਹੋਇ ਰਵਾਰੈ । ? 
- ਸਾਰ ੫, ੫੨, ੧: ੨ (1214) 


“ਬਰਨੁ ਜਾਤਿ ਕੋਊ ਪੂਛੈ ਨਾਹੀ ਬਾਛਹਿ ਚਰਨ ਰਵਾਰੋ । ” 
- ਗੂਜ ੫, ੧੦, ੧ : ੨ (498) 


(1) ਧੂੜ, ਰੇਣੁਕਾ, ਚਰਨ ਧੂੜ 
“ਨਾਨਕ ਜਾਚੈ ਸਾਧ ਰਵਾਲ। ” 
- ਗਉਂ ੫, ੧੬੧, ੪ : ੨ (198) 
ਹੋਰ ਰੂਪ: 
ਰਵਾਲਾ - 
ਜਾਚਿਕੁ ਜਾਚੈ ਸਾਧ ਰਵਾਲਾ। ” (ਚਰਨ ਧੂੜੀ) 





3691 


- ਮਾਝ ੫, ੪੫, ੪ : ੨ (107) 
(2) ਧੂੜੀ ਵਰਗੇ ਭਾਵ ਤੁਛ 
“ਨਾਨਕ ਨਿਰਭਉ ਨਿਰੰਕਾਰੁ ਹੋਰਿ ਕੇਤੇ ਰਾਮ ਰਵਾਲ। ”” 
- ਆਸਾ ੧, ਵਾਰ ੪ਸ, ੧, ੨ : ੧ (464) 
(3) ਮਿਟੀ (ਹੋ ਗਏ) ਭਾਵ ਮਿਟ ਗਏ 
“ਅੰਗੀਕਾਰੁ ਕੀਆ ਪ੍ੁਭਿ ਅਪਨੈ ਦੋਖੀ ਸਗਲੇ ਭਏ ਰਵਾਲ। ”” 
- ਬਿਲਾ ੫, ੧੧੩, ੧ : ੧ (826) 


(1) (ਸੰ.) ਸੂਰਜ 
“ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕ ਮੰਡਲ ਜਨਕ ਮੋਤੀ। ”” 
- ਧਨਾ ੧, ਸੋਹ ੩, ੧: ੧ (13) 
(2) ਰੁਝੇ ਹੋਏ, ਮਸਤ ਹੋਏ 
“ਜਹ ਦੇਖਾ ਤਹ ਰਵਿ ਰਹੇ ਸਿਵ ਸਕਤੀ ਕਾ ਮੇਲ। ”” 
- ਸਿਰੀ ੧, ੧੮, ੪ : ੧(21) 
(3) ਰਮਿਆ ਹੋਇਆ, ਵਿਆਪਕ, ਸਮਾਇਆ ਹੋਇਆ, ਮਿਲਿਆ ਹੋਇਆ, 
ਵਸਿਆ ਹੋਇਆ 
“ਰੰਗਿ ਰਤਾ ਮੇਰਾ ਸਾਹਿਬੁ ਰਵਿ ਰਹਿਆ ਭਰਪੂਰਿ । ” 
- ਸਿਰੀ ੧, ੨੫, ੧ : ੧ (23) 
“ਅੰਤਰਿ ਹਰਿ ਰਸੁ ਰਵਿ ਰਹਿਆ ਚੂਕਾ ਮਨਿ ਅਭਿਮਾਨੁ। ” (ਸਿੰਜਰਿਆ ਹੋਇਆ) 
- ਸਿਰੀ ੩, ੩੪, ੨ : ੨ (26) 
“ਅੰਤਰਿ ਬਾਹਰਿ ਰਵਿ ਰਹਿਆ ਤਿਸ ਨੌ ਜਾਣੈ ਦੂਰਿ। ” 
- ਸਿਰੀ ੫, ੮੪, ੩ : ੧ (47) 
“ਏਕੋ ਰਵਿ ਰਹਿਆ ਘਟ ਅੰਤਰਿ ਮਿਲਿ ਸਤਸੰਗਤਿ ਹਰਿ ਗੁਣ ਗਾਵਣਿਆ। ”” 
(ਵਸ ਰਿਹਾ) 
- ਮਾਝ ੩, ਅਸ ੩੩, ੬ : ੩ (129) 
(4) ਸਿਮਰਦਾ ਰਿਹਾ, ਜਪਦਾ ਰਿਹਾ, ਮਗਨ ਰਿਹਾ 
“ਮਨ ਨਿਰਮਲ ਹਰਿ ਰਵਿ ਰਹਿਆ ਪਾਇਆ ਦਰਗਹਿ ਮਾਨੁ। ” 
- ਸਿਰੀ ੩, ੩੪, ੨ : ੪ (26) 
“ਇਸੁ ਮਨ ਕਉ ਰਵਿ ਰਹੇ ਕਬੀਰਾ । ? 
- ਗਉ ਕਬ, ੩੬, ੯ : ੨ (330) 
“ਮਨੁ ਤਨੁ ਹਰਿਆ ਰਵਿ ਗੁਣ ਗੋਵਿੰਦ। ” (ਸਿਮਰ ਕੇ) 
- ਬਸੰ ੩, ੫, ੩ : ੨ (1173) 


(5) ਭਾਵ ਸਤੋ ਸੁਭਾਵ, ਗਿਆਨ ਰੂਪੀ ਸੂਰਜ 
“ਰਵਿ ਉਪਰਿ ਮਹਿ ਰਾਖਿਆ ਚੰਦੁ । ” 


- ਭੈਰ ਕਬ, ੧੦, ੨ : ੨ (1159) 
(1) ਰਮਿਆ ਹੋਇਆ, ਪਸਰਿਆ ਹੋਇਆ, ਸਮਾਇਆ ਹੋਇਆ 
“ਰਵਿਓ ਸਰਬ ਥਾਨਿ ਹਾਂ। ” 


- ਆਸਾ ੫, ੧੫੮, ੧ : ੨ (409) 
(2) ਰਤੇ ਹੋਏ 





3692 


“ਘਟ ਘਟ ਅੰਤਰਿ ਸਰਬ ਨਿਰੰਤਰਿ ਰੰਗਿ ਰਵਿਓ ਰੰਗਿ ਰਾਤਾ। ?? 
- ਗੂਜ ੫, ੬, ੩ : ੨ (496) 
(3) ਸਿਮਰਿਆ 
“ਸਤਿਗੁਰੁ ਸਾਜ ਸਮਾਧਿ ਰਵਿਓ ਸਾਮਾਨਿ ਨਿਰੰਤਰਿ। ”” 
- ਸਵ ੨, ੭ : ੪ (1392) 


=<<== (1) ਸਮਾਇਆ ਹੋਇਆ, ਰਮਿਆ ਹੋਇਆ 

“ਅੰਤਰਿ ਬਾਹਰਿ ਸਰਬਤਿ ਰਵਿਆ ਮਨਿ ਉਪਜਿਆ ਬਿਸੁਆਸੋ। ”? 

- ਸਿਰੀ ੫, ਛੰਤ ੨, ੪ : ੫ (80) 
“ਤਿਸ ਕੈ ਹਿਰਦੈ ਰਵਿਆ ਸੋਇ। (ਵਸਿਆ) 

- ਗਉਂ ੫, ਅਸ ੨, ੧: ੩ (236) 
“ਤੂ ਥਾਨ ਥਨੰਤਰਿ ਹਰਿ ਏਕੁ ਹਰਿ ਏਕੋ ਏਕੁ ਰਵਿਆ। ” (ਵਿਆਪਕ) 

- ਤੁਖਾ ੪, ਛੰਤ ੩, ੩ : ੧(1115) 
(2) ਸਿਮਰਿਆ, ਜਪਿਆ 
“ਨਾਮ ਬਿਨਾ ਮੈ ਧਰ ਨਹੀ ਕਾਈ ਨਾਮੁ ਰਵਿਆ ਸਭ ਸਾਸ ਗਿਰਾਸਾ। ”? 

- ਆਸਾ ੪, ੫੮, ੧ : ੨ (367) 
“ਭਉ ਨਾਠਾ ਭੂਮੁ ਮਿਟਿ ਗਇਆ ਰਵਿਆ ਨਿਤ ਰਾਮ। ”” 

- ਬਿਲਾ ੫, ੭੬, ੧: ੨ (819) 


ਸੁ --- ਗਏ, ਤੁਰ ਗਏ 
“ਜਿਨਾ ਪਿਛੇ ਹਉ ਗਈ ਸੇ ਮੈ ਪਿਛੈ ਭੀ ਰਵਿਆਸੁ। ? 
- ਮਾਰੂ ੫, ਵਾਰ ੯ਸ, ੫, ੧ : ੧ (1097) 


“ਜਿਤੁ ਰਵਿਐ ਸੁਖ ਸਹਜ ਭੋਗੁ । ”? 
- ਬਸੰ ੫, ੧੪, ੨ : ੪ (1331) 


“ਬਲਿਹਿ ਛਲਨ ਸਬਲ ਮਲਨ ਭਗ੍ਹਿ ਫਲਨ ਕਾਨ ਕੁਆਰ ਨਿਹਕਲੰਕ ਬਜੀ ਡੰਕ ਚੜ੍ਹ 
ਦਲ ਰਵਿੰਦ ਜੀਉ। ” 


- ਸਵ ੪, ਗਯੰ ੯ : ੨ (1403) 


“ਅੰਤਰਿ ਰਵਤੌ ਰਾਜ ਰਵਿੰਦਾ। ”” 

- ਪੁਭਾ ੧, ੧੪, ੨ : ੪ (1331) 
(“ਸ਼ਬਦਾਰਥ” ਤੇ “ਨਿਰਣੈ” ਨੇ ਅਰਥ “ਰਵਿ” (ਸੂਰਜ) ਇੰਦ (ਚੰਦਰਮਾ) ਕੀਤਾ 
ਹੈ।) 

ਰਵਿਦਾਸ ---- ਭਗਤ ਕਬੀਰ ਦਾ ਸਮਕਾਲੀ ਕਾਸ਼ੀ ਨਿਵਾਸੀ ਰਾਮਾਨੰਦ ਦਾ ਚੇਲਾ ਇਕ ਚਮਾਰ ਭਗਤ 

ਜਿਸਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ 
“ਕਹੁ ਰਵਿਦਾਸ ਪਰਉ ਤੇਰੀ ਸਾਭਾ। ”” 

- ਗਉ ਰਵਿ, ੧, ੩ : ੧ (345) 





3693 


- ਸੋਰ ਰਵਿ, ੫, ੫ : ੨ (659) 


- ਆਸਾ ਰਵਿ, ੨, ੪ : ੧ (486) 


“ਦੇਖੈ ਸੁਣੈ ਹਦੂਰਿ ਸਦ ਘਟਿ ਘਟਿ ਬ੍ਰਹਮ ਰਵਿੰਦੁ । ” 
- ਸਿਰੀ ੫, ੮੩, ੪ : ੩ (47) 


“ਕਹੁ ਨਾਨਕ ਪ੍ਰਿਅ ਰਵੀ ਸੁਹਾਗਨਿ ਅਤਿ ਨੀਕੀ ਮੇਰੀ ਬਨੀ ਖਟੋਲੀ। ”” 
- ਬਿਲਾ ੫, ੮੯, ੨ : ੨ (822) 
-<< 'ਸਿਮਰੀਏ, ਜਪੀਏ 
“ਗੁਣ ਗੋਵਿੰਦ ਰਵੀਅਹਿ ਦਿਨੁ ਰਾਤੀ ਸਾਧਸੰਗਿ ਕਰਿ ਮਨ ਕੀ ਪ੍ਰੀਤਿ। ”” 
- ਰਾਮ ੫, ੪੮, ੧ : ੨ (898) 


“ਘੜੀ ਮੁਹਤੁ ਨਹ ਵੀਸਰੈ ਨਾਨਕ ਰਵੀਐ ਨਿਤੁ । ”” 


- ਗੂਜ ੫, ਵਾਰ ੧ਪਸ, ੫, ੨ : ੨ (522) 


(1) ਸਿਮਰੀਏ, ਗਾਵੀਐ 
“ਏਕੁ ਆਧਾਰੁ ਨਾਮੁ ਨਾਰਾਇਨ ਰਸਨਾ ਰਾਮੁ ਰਵੀਜੈ । ? 
- ਗਉ ਕਬ, ੬੫, ੨ : ੨ (338) 
(2) ਵਿਆਪਕ ਹੈ 
“ਜਿਉ ਸੂਰਜੁ ਕਿਰਣਿ ਰਵਿਆ ਸਰਬ ਠਾਈ ਸਭ ਘਟਿ ਘਟਿ ਰਾਮੁ ਰਵੀਜੈ ਰੇ। ” 
- ਕਲਿ ੪, ੫, ੪ : ੧ (1326) 


(1) ਜਪ ਕੇ 
“ਸਬਦਿ ਰਵੇ ਮਨੁ ਹਰਿ ਸਿਉ ਲਾਗਿਆ। ? 

- ਗਉ ੧, ਅਸ ੧, ੩ : ੨ (221) 
(2) ਜਪਦਾ ਹੈ, ਸਿਮਰਦਾ ਹੈ 
“ੇਟਤ ਸੰਗਿ ਰਾਮ ਗੁਨ ਰਵੇ । ” 

- ਗਉ ੫. ਸੁਖ ੧੮, ੪ : ੩ (287) 
(3) ਯਾਦ ਕੀਤੇ 
““ਧਨੁ ਧੰਨੁ ਤੇ ਜਨ ਪੁਰਖ ਪੂਰੇ ਜਿਨ ਗੁਰ ਸੰਤਸੰਗਤਿ ਮਿਲਿ ਗੁਣ ਰਵੇ। ” 

- ਤੁਖਾ ੪, ਛੰਤ ੨, ੨: ੩(1114) 


(1) ਮਾਣਦਾ ਹੈ, ਭੋਗਦਾ ਹੈ 
“ਮਿਠਾ ਬੋਲਹਿ ਨਿਵਿ ਚਲਹਿ ਸੇਜੈ ਰਵੈ ਭਤਾਰੁ । ”” 





3694 


- ਸਿਰੀ ੩, ੪੬, ੨:੨(31) 
“ਗੁਰ ਕੈ ਬਚਨਿ ਰਸਨਾ ਅੰਮ੍ਰਿਤੁ ਰਵੈ । ”” 
(ਮਾਨਦੀ ਹੈ) 
- ਗਉ ੫, ੭੪, ੩ : ੪ (177) 
(2) ਰਮਿਆ ਹੋਇਆ, ਵਿਆਪਕ 
“ਸਰਬ ਜੀਅ ਮਹਿ ਏਕੋ ਰਵੈ । ” 
- ਗਉ ੧, ਅਸ ੧੬, ੫ : ੧ (228) 
“ਇਹ ਬਾਣੀ ਜੋ ਜੀਅਹੁ ਜਾਣੈ ਤਿਸੁ ਅੰਤਰਿ ਰਵੈ ਹਰਿ ਨਾਮਾ। ”(ਵਸ ਜਾਂਦਾ ਹੈ) 
- ਬਿਲਾ ੩, ੪, ੧ : ੨ (797) 
(3) ਸਿਮਰਦਾ ਹੈ 
“ਜਿਸ ਨੋ ਸਤਿਗੁਰੁ ਮੇਲੇ ਸੁ ਗੁਣ ਰਵੈ ਗੁਣ ਆਖਿ ਵਖਾਣੀ। ” 
- ਗਉ ੪, ਵਾਰ ੫ : ੪ (302) 
(4) ਉਚਾਰਣ ਕਰੇ, ਜਪੇ, ਗਾਵੈ 
“ਰਵਨੀ ਰਵੈ ਬੰਧਨ ਨਹੀ ਤੂਟਹਿ ਵਿਚਿ ਹਉਮੈ ਭਰਮੁ ਨ ਜਾਈ। ” 
- ਆਸਾ ੧, ੧੬, ੨ : ੧ (353) 
“ਸਹਜਿ ਸਹਜਿ ਗੁਨ ਰਵੈ ਕਬੀਰਾ। ”” 
- ਆਸਾ ਕਬ, ੧੨, ੪ : ੨ (478) 
“ਗਿਆਨੁ ਧਿਆਨੁ ਸਭੁ ਕੋਈ ਰਵੈ। ” (ਉਚਾਰਣ ਕਰੇ, ਬੋਲੇ) 
- ਸੂਹੀ ੧, ੨, ੨ : ੧ (728) 
(5) ਮਸਤ 
“ਅਪਨੇ ਰੰਗ ਰਵੈ ਅਕੇਲਾ । ” 
- ਸੋਰ ਕਬ, ੪, ੨ : ੪ ( 655) 
(ਫਾ. ਰਾ) ਨੂੰ 
“ਮਾ ਰਾ ਏਕੁ ਆਸ ਵਸੇ। ” 
- ਮਾਝ ੧, ਵਾਰ ੧੩ਸ, ੧, ੫ 2: ੨ (144) 


ਰਾਜਾ, ਅਮੀਰਾਂ ਦੀ ਇਕ ਪਦਵੀ, ਸਤਿਕਾਰ ਸੂਚਕ ਸ਼ਬਦ 
“ਮਹਰ ਮਲੂਕ ਕਹਾਈਐ ਰਾਜਾ ਰਾਉ ਕਿ ਖਾਨੁ । ? 
੍‌੍ - ਸਿਰੀ ੧, ਅਸ ੧੬, ੬ : ੧ (63) 
“ਛਿਨ ਮਹਿ ਰਾਉ ਰੰਕ ਕਉ ਕਰਈ ਰਾਉ ਰੰਕ ਕਰਿ ਡਾਰੇ । ? 
- ਬਿਹਾ ੯, ੨, ੧ : ੧ (537) 


ਹੋਰ ਰੂਪ: 
ਰਾਓ - 
“ਮੇਰੈ ਮਨਿ ਤਨਿ ਆਨੰਦ ਭਏ ਮੈ ਦੇਖਿਆ ਹਰਿ ਰਾਓ। ” (ਰਾਜਾ) 
- ਸਾਰ ੪, ੧੦, ੨ : ੨ (1201) 


(1) ਰਾਜਾ 
“ਓਟ ਗੋਵਿੰਦ ਗੋਪਾਲ ਰਾਇ ਸੇਵਾ ਸੁਆਮੀ ਲਾਹੁ। ? 
- ਮਾਝ ੫. ਬਾਰਾ ੧੧ : ੩ (135) 





3695 


“ਦੋਸੁ ਨ ਦੇਅਹੁ ਰਾਇ ਨੋ ਮਤਿ ਚਲੈ ਜਾਂ ਬੁਢਾ ਹੋਂਵੈ। (ਅਮੀਰ, ਰਾਜਾ) 
- ਸਲੋ ੧, ੩੨ : ੧ (1412) 

(2) ਮਾਲਕ 
“ਨਾਤਰੁ ਖਰਾ ਰਿਸੈ ਹੈ ਰਾਇ। ” 

- ਗਉਂ ਕਬ, ਵਾ ੩ : ੪ (344) 
(3) ਭਾਵ ਵਾਹਿਗੁਰੂ, ਪ੍ਰਭੂ 
“ਜਾ ਕੇ ਬੰਧਨ ਕਾਟੇ ਰਾਇ। ”” 

- ਰਾਮ ੫, ੧੫, ੨ : ੩ (887) 


“ਸਰਬ ਗੁਨਾ ਨਿਧਿ ਰਾਇਓ। ” 
- ਸੋਰ ੫, ੬੧, ੪`' : ੩ (624) 
ਰਾਇਆ ---- (1) ਰਾਜਾ, ਪਾਤਸ਼ਾਹ 
“ਹਰਿ ਹਰਿ ਸਜਣੁ ਮੇਰਾ ਪੀਤਮੁ ਰਾਇਆ। ” 
- ਮਾਝ 8, ੧, ੩ : ੧ (94) 


“ਏਕੈ ਏਕੈ ਤੂ ਰਾਇਆ। ” 


- ਰਾਮ ੫, ੬, ੧ : ੨ (884) 
(੭) ਪ੍ਰਭੂ (ਭਾਵ) 
“ਨਾ ਤਰ ਨਾ ਤੁਲਹਾ ਹਮ ਬੂਡਸਿ ਤਾਰਿ ਲੇਹਿ ਤਾਰਣ ਰਾਇਆ। ”” 
- ਆਸਾਂ ੧, ਪਟੀ ੧੯ : ੨ (433) 
(3) ਰਿਆਇਆ, ਪਰਜਾ 
“ਆਪੇ ਹੀ ਰਾਜਨੁ ਆਪੇ ਹੀ ਰਾਇਆ ਕਹ ਕਹ ਠਾਕੁਰੁ ਕਹ ਕਹ ਚੇਰਾ। ” 
- ਬਿਲਾ ੫, ੧੧੭, ੧ :੨ (827) 


-<-- ਕਥਾ, ਪੁਸੰਗ 
“ਰਾਇਸਾ ਪਿਆਰੇ ਕਾ ਰਾਇਸਾ ਜਿਤੁ ਸਦਾ ਸੁਖੁ ਹੋਈ। ” 
- ਤਿਲੰ ੧, ਅਸ ੧; ੧ : ੧ (725) 


(1) ਰਤਾ ਵੀ, ਥੋੜਾ ਜਿਨਾ ਵੀ 
“ਬੋਲਹਿ ਸਾਚੁ ਮਿਥਿਆ ਨਹੀ ਰਾਈ। ”? 
- ਗਉ ੧, ਅਸ ੧੫, ੧ : ੧ (227) 


“ਗੁਰਮੁਖਿ ਵਸਤੁ ਵੇਸਾਹੀਐ ਸਚੁ ਵਖਰੁ ਸਚੁ ਰਾਸਿ। ” 

- ਸਿਰੀ ੧, ੧੧, ੪ : ੧(18) 
“ਜਿਨਾ ਰਾਸਿ ਨ ਸਚੁ ਹੈ ਕਿਉ ਤਿਨਾ ਸੁਖ ਹੋਇ।” 

- ਸਿਰੀ ੧, ੨੩, ੨ : ੧ (22) 
(2) ਠੀਕ, ਦਰੁਸਤ 
“ਨਾਨਕ ਆਣੇ ਆਵੈ ਰਾਸਿ। ” 

- ਸਿਰੀ ੧, ੩੨, ੩ : ੩ (25) 
“ਮਿਹਰ ਕਰੇ ਜਿਸੁ ਮਿਹਰਵਾਨੁ ਤਾਂ ਕਾਰਜੁ ਆਵੈ ਰਾਸਿ। ” 





3696 


- ਸਿਰੀ ੫, ੭੭, ੩ : ੩ (44) 
“ਲਾਲਿ ਰਤੀ ਸਚ ਭੈ ਵਸੀ ਭਾਇ ਰਤੀ ਰੰਗਿ ਰਾਸਿ। ” (ਸੁਆਰੀ ਗਈ) 
- ਸਿਰੀ ੧, ਅਸ ੨, ੨ : ੩ (54) 
“ਆਪੇ ਪਰਖੇ ਪਾਰਖੂ ਪਵੈ ਖਜਾਨੈ ਰਾਸਿ। ” (ਸ਼ੁਧ ਹੋ ਕੇ) 
- ਸਿਰੀ ੧, ਅਸ ੨, ੪ : ੩ (61) 
“ਆਪਿ ਬਿਨਾਹੇ ਆਪਿ ਕਰੇ ਰਾਸਿ। ? 
(ਠੀਕ ਕਰਦਾ ਭਾਵ ਜਿਵਾਉਂਦਾ ਹੈ) 
- ਗਉ ੫, ੮੦, ੪ : ੩ (179) 
“ਜਿਨਾ ਅੰਦਰਿ ਨਾਮੁ ਨਿਧਾਨੁ ਹਰਿ ਤਿਨ ਕੇ ਕਾਜ ਦਯਿ ਆਦੇ ਰਾਸਿ। ” (ਸਵਾਰ 
ਦਿੱਤੇ) 
- ਗਉ ੪, ਵਾਰ ੧੧ਸ, ੪, ੨: ੧(315) 
“ਨਾਲਿ ਇਆਣੇ ਦੋਸਤੀ ਕਦੇ ਨ ਆਵੈ ਰਾਸਿ। (ਸਿਰੇ ਨਹੀ ਲਗਦੀ) 
- ਆਸਾ ੧, ਵਾਰ ੨੨ਸ, ੧, ੩ : ੧ (474) 


(3)(ਫਾ.ਆਰਾਸਤਾ) ਸਵਾਰਿਆ/ਸਜਾਇਆ 
ਹੋਇਆ 


“ਜੋ ਨ ਢਹੰਦੋ ਮੂਲਿ ਸੋ ਘਰੁ ਰਾਸਿ ਕਰਿ। ” 
- ਆਸਾ ੫, ੧੦੭, ੩ : ੧ (397) 
“ਹੀਡੋਲੀ ਚੜਿ ਆਈਆ ਦੰਦ ਖੰਡ ਕੀਤੇ ਰਾਸਿ। ” (ਆਰਾਸਤਾ) 
- ਆਸਾ ੧, ਅਸ ੧੧, ੨ : ੨ (417) 
“ਮੰਦਰ ਮਿਟੀ ਸੰਦੜੇ ਪਥਰ ਕੀਤੇ ਰਾਸਿ ਜੀਉ । ? 
- ਸੂਹੀ ੧, ਕੁਚ ੧ : ੯ (762) 
(4) (ਫਾ. ਰਾਸਤੀ) ਠੀਕ ਰਾਹ ਉਪਰ 
“ਏਵ ਭਿ ਆਖਿ ਨ ਜਾਪਈ ਜਿ ਕਿਸੈ ਆਣੇ ਰਾਸਿ।”” _(ਸੁਧਾਰੇ, ਰਾਸਤੀ ਤੇ 
ਲਿਆਵੇ) 
- ਆਸਾ ੧, ਵਾਰ ੨ਸ, ੨, ੩ : ੪ (463) 
(5) ਸਚਾ 
“ਮਿਠਾ ਸੋ ਜੋ ਭਾਵਦਾ ਸਜਣੁ ਸੋ ਜਿ ਰਾਸਿ। ? 
- ਗੂਜ ੩, ਵਾਰ ੨੧ਸ, ੩, ੨ : ੧ (517) 
(6) ਸਚ 
“ਦ੍ਰਾਰਿਕਾ ਨਗਰੀ ਰਾਸਿ ਬੁਗੋਈ। ” 
- ਤਿਲੰ ਨਾਮ, ੩, ੧ 2 ੨ (727) 
(7) ਰਾਸ ਪਾਣ ਲਈ, ਚੋਜ ਕਰਨ ਲਈ 
“ਰਾਸਿ ਮੰਡਲੁ ਕੀਨੋ ਅਖਾਰਾ। ” 
- ਸੂਹੀ ੫, ੪੫, ੧ : ੧ (746) 
(8) ਖਰੀਦਿਆ ਹੋਇਆ ਮਾਲ 
“ਪੂੰਜੀ ਸਾਬਤੁ ਰਾਸਿ ਸਲਾਮਤਿ ਚੂਕਾ ਜਮ ਕਾ ਫਾਹਾ ਹੇ। ” 
- ਮਾਰੂ ੧, ਸੋਲਾ ੧੨, ੧੦ : ੩ (1032) 
(9) ਗਾਹੇ ਹੋਏ ਅੰਨ ਦਾ ਢੇਰ (ਧੜ) 
“ਰਾਸਿ ਬਿਰਾਨੀ ਰਾਖਤੇ ਖਾਯਾ ਘਰ ਕਾ ਖੇਤੁ। ” 





3697 


- ਸਲੋ ਕਬ, ੯੮ : ੨ (1369) 
(10) ਠੀਕ ਬੈਠਦਾ ਹੈ, ਫਲਦਾ ਹੈ 
“ਨਾਨਕ ਹੁਕਮੈ ਬੂਝੈ ਤਿਨਾ ਰਾਸਿ ਹੋਇ ਸਤਿਗੁਰ ਤੇ ਸੋਝੀ ਪਾਇ। ” 
- ਸਲੋ ੪, ੨੪ : ੪ (1423) 


“ਵਿਣੁ ਰਾਸੀ ਵਾਪਾਰੀਆ ਤਕੇ ਕੁੰਡਾ ਚਾਰਿ । ? 
- ਸਿਰੀ ੧, ਅਸ ੬, ੨ : ੧ (56) 
“ਜਹ ਦੇਖਉ ਤਤ ਦੁਖ ਕੀ ਰਾਸੀ।” _ (ਸਮਾਨ, ਪੂੰਜੀ) 
- ਜੈਤ ਰਵਿ, ੧, ੩ : ੧ (710) 
(2) ਠੀਕ ਹੋ ਜਾਣ, ਵਸ ਵਿਚ ਆ ਜਾਣ 
“ਜਾਂ ਪੰਚ ਰਾਸੀ ਤਾਂ ਤੀਰਥ ਵਾਸੀ। ” 
- ਆਸਾ ੧, ੨੫, ੧: ੨ (356) 
(ਮਹਾਨਕੋਸ਼ ਅਰਥ “ਰਾਸ ਕਰਨ ਵਾਲਾ ਜੋ ਇੰਦਰੀਆਂ ਨੂੰ ਟੇਢੇ ਰਾਹ ਨਹੀ ਜਾਣ 
ਦਿੰਦਾ” ਕਰਦੇ ਹਨ। ) 
“ਦੂਖ ਪਾਪ ਕਾ ਡੇਰਾ ਢਾਠਾ ਕਾਰਜੁ ਆਇਆ ਰਾਸੀ ਰਾਮ। ” (ਸਫਲ, ਪੂਰਾ) 
- ਸੂਹੀ ੫, ਛੰਤ ੭, ੩ : ੨ (781) 
(3) ਰਸੀ ਹੋਈ 
“ਸਾਚਾ ਸੂਖੁ ਸਦਾ ਤਿਨ ਅੰਤਰਿ ਰਸਨਾ ਹਰਿ ਰਸਿ ਰਾਸੀ ਹੇ। ” 
- ਮਾਰੂ ੩, ਸੋਲਾ ੫, ੬ : ੩ (1048) 


“ਗੁਰੁ ਸਤਿਗੁਰੁ ਸਚਾ ਸਾਹੁ ਹੈ ਬਿਖ ਦੇਇ ਹਰਿ ਰਾਸੇ। ” 
- ਆਸਾ ੪, ਛੰਤ ੧੭, ੧ : ੨ (449) 
(2) ਠੀਕ, ਸਫਲ, ਸੰਵਰ (ਗਿਆ) 
“ਵਡੀ ਵਡਿਆਈ ਅਚਰਜ ਸੋਭਾ ਕਾਰਜੁ ਆਇਆ ਰਾਸੇ। ” 
- ਸੋਰ ੫, ੫, ੪ : ੧ (609) 


(1) (ਫਾ. ਰਾਹ) ਰਸਤਾ, ਮਾਰਗ 
“ਲਿਵ ਧਾਤੁ ਦੁਇ ਰਾਹ ਹੈ ਹੁਕਮੀ ਕਾਰ ਕਮਾਇ। ”? 
- ਸਿਰੀ ੪, ਵਾਰ ੨੪ਸ, ੩, ੨ : ੩ (87) 
“ਰਾਹ ਦੋਵੈ ਇਕੁ ਜਾਣੈ ਸੋਈ ਸਿਝਸੀ। ” (ਧਰਮ) 
- ਮਾਝ ੧, ਵਾਰ ੯ : ੫ (142) 
“ਰਾਹ ਦੋਵੈ ਖਸਮੁ ਏਕੋ ਜਾਣ। ? 
(ਮਾਇਆ ਤੇ ਹਰੀ ਦੀ ਪ੍ਰੀਤਿ) 
- ਗਉ ੧, ਅਸ ੫. ੮ : ੧ (223) 
“ਵਿਸਮਾਦੁ ਉਝੜ ਵਿਸਮਾਦੁ ਰਾਹ। ” 
- ਆਸਾ ੧ ਵਾਰ, ੩ਸ, ੧, ੧ : ੧੨ (464) 


(2) ਨੀਯਮ, ਦਸਤੂਰ, ਤਰੀਕਾ 
“ਘਾਹੁ ਖਾਨਿ ਤਿਨਾ ਮਾਸੁ ਖਵਾਏ ਏਹਿ ਚਲਾਏ ਰਾਹ। ” 
- ਮਾਝ ੧, ਵਾਰ ੧੪ਸ, ੧, ੧: ੨ (144) 





3698 


“ਆਪੇ ਧਰਤੀ ਆਪੇ ਹੈ ਰਾਹਕੁ ਆਪਿ ਜੰਮਾਇ ਪੀਸਾਂਵੈ। ” 
- ਬਿਹਾ ੪, ਵਾਰ ੬ : ੧ (550) 
ਰਸਤਾ, ਮਾਰਗ 
““ਵਿਣੁ ਗੁਰ ਪੂਰੇ ਤਤੁ ਨ ਪਾਈਐ ਸਚੁ ਸੂਚੇ ਸਚੁ ਰਾਹਾ ਹੇ। ” 
- ਮਾਰੂ ੧, ਸੋਲਾ ੧੨, ੪ : ੩ (1032) 


“ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ। ? (ਰਾਹ ਉਪਰ) 
- ਜਪੁ ੧, ੩੨ : ੩ (7) 
“ਉਝੜਿ ਭਰਮੈ ਰਾਹਿ ਨ ਪਾਈ। ” (ਰਸਤਾ) 
- ਆਸਾ ੧, ਅਸ ੨, ੧: ੨ (412) 
ਰਾਹੀ - 
“ਭਰਮੇ ਭੂਲਾ ਬਹੁਤੀ ਰਾਹੀ। ”” (ਰਾਹਾਂ ਤੇ) 
- ਆਸਾ ੫, ੮, ੨ : ੪ (372) 
“ਪੰਡਿਤੁ ਆਖਾਏ ਬਹੁਤੀ ਰਾਹੀ ਕੋਰੜ ਮੋਠ ਜਿਨੇਹਾ। ” (ਰਾਹਾਂ ਕਰਕੇ ਭਾਵ ਬਹੁਤ 
ਸਸਤ੍ਰਾਂ ਦੇ ਗਿਆਤਾ ਹੋਣ ਕਰਕੇ) 
- ਰਾਮ ੫, ਵਾਰ ੭ਸ, ੫, ੨ : ੧ (960) 
“ਦਸ ਅਉਰਾਤ ਰਖਹੁ ਬਦ ਰਾਹੀ। ” (ਰਾਹਾਂ ਤੋ) 


- ਮਾਰੂ ੫, ਸੋਲਾ ੧੨, ੪ : ੨ (1083) 


ਰਾਹੀਐ ---- (ਸੰ. ਬੀਜਨਾ) ਬੀਜੀਏ 
“ਸਹਜੇ ਖੇਤੀ ਰਾਹੀਐ ਸਚੁ ਨਾਮੁ ਬੀਜੁ ਪਾਇ। ”? 
- ਸਿਰੀ ੩, ੫੫, ੨ : ੧ (35) 


(1) ਮਾਰਗ, ਰਸਤਾ 
“ਹੁਕਮੀ ਹੁਕਮੁ ਚਲਾਏ ਰਾਹੁ । ” 
- ਜਪ ੧, ੩ : ੧੩ (2) 
“ਜੇਹੀ ਸੁਰਤਿ ਤੇਹਾ ਤਿਨ ਰਾਹੁ। ” (ਮਾਰਗ ਭਾਵ ਰਹਿਣੀ ਬਹਿਣੀ) 
- ਸਿਰੀ ੧, ੩੦, ੧ : ੩ (24) 
(2) ਰਾਹੂ, ਇਕ ਰਾਖਸ਼ ਜਿਸ ਦੀਆਂ 4 ਬਾਹਵਾਂ ਤੇ ਮੱਛੀ ਦੀ ਪੂਛ ਵਰਗਾ ਧੜ ਸੀ। 
ਧੋਖੇ ਨਾਲ ਦੇਵਤਿਆਂ ਵਲੋਂ ਸਮੁੰਦਰ ਵਿਚੋ ਕਢੇ ਚੌਦਾਂ ਰਤਨਾਂ ਵਿਚੋ ਇਕ ਰਤਨ 
ਅੰਮ੍ਰਿਤ ਨੂੰ ਚੋਰੀ ਨਾਲ ਪੀ ਕੇ ਅਮਰ ਹੋ ਗਿਆ। ਪਤਾ ਲਗਨ ਤੇ ਵਿਸ਼ਨੂੰ ਨੇ ਇਸ ਦਾ 
ਸਿਰ ਤੇ ਦੋ ਬਾਹਵਾਂ ਕਟ ਦਿੱਤੀਆਂ ਪਰ ਅਮਰ ਹੋ ਜਾਣ ਕਰਕੇ ਦੋ ਸਰੀਰ ਹੋ 
ਗਏ। ਰਾਹੂ ਤੇ ਕੇਤੂ 
“ਜੇ ਦੇਹੈ ਦੁਖੁ ਲਾਈਐ ਪਾਪ ਗਰਹ ਦੁਇ ਰਾਹੁ । ” 
- ਮਾਝ ੧, ਵਾਰ ੯ਸ, ੧, ੩ : ੧ (142) 
(3) ਵੰਸ਼ ਦਾ, ਸਿਲਸਿਲਾ 
“ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ । ” 





3699 


- ਆਸਾ ੧, ਵਾਰ ੧੯ਸ, ੧, ੨ : ੨ (473) 


“ਇਬ ਕੇ ਰਾਹੇ ਜੰਮਨਿ ਨਾਹੀ ਪਛੁਤਾਣੇ ਸਿਰਿ ਭਾਰੋ। ? 
- ਵਡ ੧, ਅਸ ੪. ੩ :੫ (581) 


“ਇਕਿ ਰਾਹੇਦੇ ਰਹਿ ਗਏ ਇਕਿ ਰਾਧੀ ਗਏ ਉਜਾੜਿ। ? 
- ਸਲੋ ਫਰ, ੩੭ : ੨ (1379) 


“ਨਾਨਕ ਅੰਧਾ ਹੋਇ ਕੈ ਦਸੇ ਰਾਹੈ ਸਭਸੁ ਮੁਹਾਏ ਸਾਥੈ। ” 
- ਮਾਝ ੧, ਵਾਰ ੬ਸ, ੧, ੨ : ੪ (140) 
ਹੋਰ ਰੂਪ: 
ਰਾਹੋ - 
“ਨਾਨਕੁ ਬੋਲੈ ਸੁਣਿ ਬੈਰਾਗੀ ਕਿਆ ਤੁਮਾਰਾ ਰਾਹੋ । (ਮਾਰਗ) 
- ਰਾਮ ੧, ਸਿਗੋ ੨ : ੪ (938) 


- ਆਸਾ ੫, ੬੮, ੧ : ੨ (387) 


“ਅਵਰਿ ਪੰਚ ਹਮ ਏਕ ਜਨਾ ਕਿਉ ਰਾਖਉ ਘਰ ਬਾਰੁ ਮਨਾ। ” (ਬਚਾਵਾਂ) 
- ਗਉ ੧, ੧੪, ੧: ੧ (155) 


(2) ਰਾਖੇ, ਰਖਿਆ ਕਰਨ ਵਾਲੇ 
“'ਬਿਖਮ ਥਾਨ ਬਹੁਤ ਬਹੁ ਧਰੀਆ ਅਨਿਕ ਰਾਖ ਸੂਰੂਟਾ। ”” 
- ਸਾਰ ੫, ੩੨, ੧ : ੧ (1210) 
ਰਾਖਉ - (1) ਬਚਾਵਾਂ, ਵੇਖੋ “ਰਾਖ” (1) 
(2) ਰਖਾਂ, ਅਰਪਨ ਕਰਾਂ 
“ਮਨੁ ਅਰਪਉ ਧਨ ਰਾਖਉ ਆਗੈ ਮਨ ਕੀ ਮਤਿ ਮੋਹਿ ਸਗਲ ਤਿਆਗੀ। ”? 
- ਗਉ ੫, ੧੧੯ , ੧ : ੧ (204) 
(3) ਸਾਂਭ ਕੇ ਰਖਾਂ 
“ਨਾਨਕ ਦੀਜੈ ਨਾਮ ਦਾਨੁ ਰਾਖਉ ਹੀਐ ਪਰੋਇ। ”” 
- ਗਉਂ ੫. ਬਾਅ ੫੫ : ੮ (262) 
“ਮਨ ਮਹਿ ਰਾਖਉ ਏਕ ਅਸਾਰੇ। ” (ਰਖਦਾ ਹਾਂ) 
= ਦੇਵ ਪ, ੨੫, ੪ : ੧ (533) 
(4) ਬਚਾ ਲਵੋ, ਰਖਿਆ ਕਰ ਲਵੋ 
“ਜਿਉ ਜਾਣਹੁ ਤਿਉ ਰਾਖਹੁ ਠਾਕੁਰ ਸਭੁ ਕਛੁ ਤਮਹੀ ਪਾਸੀ । ”” 
- ਸਾਰ ੫, ੫੧, ੧: ੨ (1214) 





3700 


“ਜਿਸ ਕੀ ਪੂਜੇ ਅਉਧ ਤਿਸੈ ਕਉਣੁ ਰਾਖਈ। ” 
- ਫਰ ੫, ੨੧ : ੧ (1363) 


“ਜਨਨੀ ਚੀਤਿ ਨ ਰਾਖਸਿ ਤੇਤੇ । ” 
- ਆਸਾ ਕਬ, ੧੨, ੧ : ੨ (478) 
ਹੋਰ ਰੂਪ: 
ਰਾਖਸੀ - 
“ਰਾਮਾ ਭਗਤਹ ਚੇਤੀਅਲੇ ਅਚਿੰਤ ਮਨੁ ਰਾਖਸੀ। ” (ਰਖੇਗਾ) 
- ਆਸਾ ਨਾਮ, ੫, ੧ : ੨ (486) 


(1) ਰਖੇ, ਰਖਦਾ ਹਾਂ 
“ਨਾਮੁ ਸਲਾਹਨਿ ਸਦ ਸਦਾ ਹਰਿ ਰਾਖਹਿ ਉਰ ਧਾਰਿ।” 

- ਸਿਰੀ ੧, ੮, ੬ : ੨ (58) 
“ਜਿਉ ਗਾਈ ਕਉ ਗੋਇਲੀ ਰਾਖਹਿ ਕਰਿ ਸਾਰਾ। (ਰਖਦਾ ਹੈ) 

- ਗਉ ੧, ਅਸ ੧੭, ੧: ੧ (228) 

(2) ਰਖੇ' 
“ਜਿਉ ਤੂੰ ਰਾਖਹਿ ਤਿਉ ਰਹਾ ਤੇਰਾ ਦਿਤਾ ਪੈਨਾ ਖਾਉ। ” 

- ਮਾਝ ੫, ਦਿਨ ੪ : ੪ (137) 
(3) ਰਖਿਆ ਕਰੇ, ਬਚਾ ਲਏ” 


“ਹੋਇ ਸਹਾਈ ਜਿਸ ਤੂੰ ਰਾਖਹਿ ਤਿਸੁ ਕਹਾ ਕਰੇ ਸੰਸਾਰੁ। ” 
- ਗੂਜ ੫, ੨੩, ੨ : ੨ (500) 
“ਮਾਰਹਿ ਰਾਖਹਿ ਏਕੁ ਤੂ ਬੀਜਉ ਨਹੀਂ ਥਾਉ । ” (ਬਚਾ ਲਏ) 
- ਮਾਰੂ ੧, ਅਸ ੩, ੧ : ੩ (1010) 


(4) ਸਾਂਭਦਾ, ਬਚਾਂਦਾ 
“ਬਿੰਦੁ ਨ ਰਾਖਹਿ ਜਤੀ ਕਹਾਵਹਿ। ? 
- ਰਾਮ ੧, ਅਸ ੨, ੪ : ੧ (903) 


(1) ਰਖੋ, ਬਚਾ ਲਵੋ 
“ਸਰਣਿ ਪਰੇ ਕੀ ਰਾਖਹੁ ਸਰਮਾ। ”? 

- ਆਸਾ ੫, ਸੋਦ ੪, ੨ : ੪ (12) 
“ਕਰਿ ਕਿਰਪਾ ਨਾਨਕੁ ਗੁਣ ਗਾਵੈ ਰਾਖਹੁ ਸਰਮ ਅਸਾੜੀ ਜੀਉ। ”” 

- ਮਾਝ ੫, ੩੭, ੪ : ੩ (105) 

(2) ਰਖੋ, ਸੰਭਾਲ ਲਵੋ 
“ਪ੍ਰਾਨ ਆਧਾਰੁ ਰਾਖਹੁ ਸਦ ਚੀਤ । ”” 

- ਗਉ ੫, ੧੦੮, ੧ : ੨ (187) 
“ਕਰਿ ਕਿਰਪਾ ਜਿਸੁ ਰਾਖਹੁ ਸੰਗੇ ਤੇਤੇ ਪਾਰਿ ਪਰਾਤੇ । ” 

- ਗਉ ੫, ੧੩੫", ੨ : ੨ (209) 
(3) ਧਰੋ 





3701 


“ਰਾਖਹੁ ਕੰਧ ਉਸਾਰਹੁ ਨੀਵਾਂ। ” 
- ਸੋਰ ਰਵਿ, ੬, ੨ : ੧ (659) 


“ਦੀਨ ਬੰਧਪ ਜੀਅ ਦਾਤਾ ਸਰਣਿ ਰਾਖਣ ਜੋਗੁ । ” 
- ਆਸਾ ੫, ੧੩੭, ੧ : ੨ (405) 


(ਸੰ.) ਰਖਿਆ ਕਰਨ ਵਾਲਾ, ਬਚਾ ਲੈਣ ਵਾਲਾ 


- ਮਾਰੂ ੫, ੩੨, ੫ : ੧ (1008) 


- ਆਸਾ ੫, ੧੦੫, ੧ : ੧ (398) 
ਰਾਖਣਹਾਰੁ - 
“ਜੀਅ ਜੁਗਤਿ ਸੁਜਾਣੁ ਸੁਆਮੀ ਸਦਾ ਰਾਖਣਹਾਰੁ । ” (ਰਖਿਆ ਕਰਨ ਵਾਲਾ) 

- ਮਾਰੂ ੫, ਅਸ ੨, ੩ : ੨ (1017) 
(1) ਬਚਾ ਲੈਦਾ ਹੈ, ਰਖ ਲੈਂਦਾ ਹੈ 
“ਤਾ ਕਉ ਰਾਖਤ ਦੇ ਕਰਿ ਹਾਥ । ” 

- ਗਉ ੫. ਸੁਖ ੧੭, ੫ : ੪ (286) 
“ਆਇਓ ਚੋਰੁ ਤੁਰੰਤਹ ਲੇ ਗਇਓ ਮੇਰੀ ਰਾਖਤ ਮੁਗਧੁ ਫਿਰੈ। ” (ਬਚਾਉਂਦਾ) 

- ਆਸਾ ਕਬ, ੧੫, ੨ : ੨ (479) 
ਹੋਰ ਰੂਪ: 


ਰਾਖਤਾ - 
“ਤਿਉ ਸਤਿਗੁਰੁ ਗੁਰਸਿਖ ਰਾਖਤਾ ਹਰਿ ਪ੍ਰੀਤਿ ਪਿਆਰਿ। ” (ਰਖਿਆ ਕਰਦਾ ਹੈ) 
- ਗਉ ੪, ੫੧, ੧: ੩ (168) 


ਰਾਖਤੇ - 
“ਰਾਸਿ ਬਿਰਾਨੀ ਰਾਖਤੇ ਖਾਯਾ ਘਰ ਕਾ ਖੇਤੁ। ” (ਬਚਾਉ'ਦਾ, ਰਖਿਆ ਕਰਦਾ) 
- ਸਲੋ ਕਬ, ੯੮ : ੨ (1369) 
(2) ਰਖਦਾ/ਕਰਦਾ ਹੈ 
“ਛੂਮ ਕੇ ਮੂਸੇ ਤੂੰ ਰਾਖਤ ਪਰਦਾ ਪਾਛੈ ਜੀਅ ਕੀ ਮਾਨੀ। ” 
- ਆਸਾ ੫, ੧੨੮, ੧ : ੨ (403) 


“ਭਗਤ ਜਨਾ ਕਉ ਰਾਖਦਾ ਆਪਣੀ ਕਿਰਪਾ ਧਾਰਿ। ? 
- ਸਿਰੀ ੫, ੮੧, ੪ : ੧ (46) 





3702 


“ਇਕਿ ਬਿੰਦੁ ਜਤਨ ਕਰਿ ਰਾਖਦੇ ਸੇ ਜਤੀ ਕਹਾਵਹਿ। ” (ਬਚਾਉਂਦੇ, ਰੋਕਦੇ) 
- ਆਸਾ ੧, ਅਸ ੧੪, ੬ : ੧ (419) 


(1) ਰਖਨ, ਸੰਭਾਲਣ 
“ਸੁਮਹਿ ਧਨੁ ਰਾਖਨ ਕਉ ਦੀਆ ਮੁਗਧੁ ਕਹੈ ਧਨੁ ਮੇਰਾ। ”” 
੍‌ - ਆਸਾ ਕਬ, ੧੬, ੩ : ੧ (479) 
(2) ਬਚਾਉਣ, ਰਖਿਆ ਕਰਨ ਦੇ 
“ਨਾਨਕ ਪੁਭ ਸਰਣਾਗਤੀ ਰਾਖਨ ਕਉ ਸਮਰਥੁ । ” 
- ਜੈਤ ੫, ਛੰਤ ੨, ੧ਸ : ੨ (704) 
(3) ਬਚਾਉਣ ਵਾਲਾ, ਰਖਿਆ ਕਰਨ ਵਾਲਾ, ਰਖਿਅਕ 
“ਜਲ ਥਲ ਰਾਖਨ ਹੈ ਰਘੁਨਾਥ। ”? 
- ਭੈਰ ਕਬ, ੧੮, ੩ : ੨ (1162) 


(1) ਰਖਿਅਕ, ਰਖਿਆ ਕਰਨ ਵਾਲਾ 
“ਦਾਸ ਅਪਨੇ ਕੀ ਰਾਖਨਹਾਰ । ” 

- ਗਉਂ ੫, ੭੬, ੧: ੪ (177) 
(2) ਹੇ ਰਖਨਹਾਰ 
“ਰਾਖਹੁ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ । ” 

- ਧਨਾ ੫, ੧੨, ੩ : ੨ (674) 
ਹੋਰ ਰੂਪ: 
ਰਾਖਨਹਾਰਾ - 
“ਰਾਖਿ ਲੇਇ ਪ੍ਰਭੁ ਰਾਖਨਹਾਰਾ। ” (ਰਖਿਆ ਕਰਨ ਵਾਲੇ) 

- ਗਉਂ ੫, ੧੩੨, ੪ : ੧ (192) 
ਰਾਖਨਹਾਰੁ - 
“ਅਪੁਨੇ ਦਾਸ ਕਉ ਰਾਖਨਹਾਰੁ । ” 

(ਰਖਿਆ ਕਰਨ ਵਾਲਾ) 
- ਗਉ ੫, ੧੬੭, ੧ : ੨ (199) 


ਰਾਖਨਹਾਰੇ - 
“-ਰਾਖਨਹਾਰੇ ਕਉ ਸਾਲਾਹੀ। ” (ਰਖਿਅਕ) 


- ਗਉ ੫. ੭੫, ੪ : ੪ (177) 

“ਪੰਚ ਬਿਖਾਦੀ ਏਕੁ ਗਰੀਬਾ ਰਾਖਹੁ ਰਾਖਨਹਾਰੇ । ” (ਹੇ ਰਖਿਅਕ) 

- ਗਉ ੫, ੧੨੫ , ੧ : ੧ (206) 
ਰਾਖਨਹਾਰੈ - 
“ਰਾਖਿ ਲੀਏ ਪ੍ਰਭਿ ਰਾਖਨਹਾਰੈ ਜੋ ਪ੍ਰਭ ਅਪੁਨੇ ਭਾਣੇ। ” (ਰਾਖਨਹਾਰ ਪ੍ਰਭੂ ਨੇ) 

- ਆਸਾ ੫. ੫੦. ੪ : ੧ (383) 
ਰਾਖਨਹਾਰੋ - 
“ਤੁਝ ਰਾਖਨਹਾਰੋ ਮੋਹਿ ਬਤਾਇ। ” (ਰਖਿਅਕ) 

- ਬਸੰ ਕਬ, ੪, ੪ : ੨ (1194) 


ਰਾਖਨਜੋਗੁ --- ਰਖਿਆ ਕਰਨ ਦੇ ਸਮਰਥ 





3703 


“ਜੋ ਤੇਰੀ ਸਰਣਾਈ ਹਰਿ ਜੀਉ ਤਿਨ ਤੂ ਰਾਖਨਜੋਗੁ। ” 
- ਪੁਭਾ ੩, ੪, ੧ : ੧ (1333) 


“ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ। ”? 
- ਸਿਰੀ ੧, ੧, ੪ : ੧(14) 
(2) ਰਖਿਅਕ, ਰਖਿਆ ਕਰਨ ਵਾਲਾ 
“ਹਰਿ ਜਨ ਕਾ ਰਾਖਾ ਏਕ ਹੈ ਕਿਆ ਮਾਣਸ ਹਉਮੈ ਰੋਇ। ” 
- ਸਿਰੀ ੫, ੭੧, ੪ : ੨ (42) 
(3) ਰਾਖੀ ਕਰਨ ਵਾਲਾ 
“ਜਿਉ ਰਾਖਾ ਖੇਤ ਉਪਰਿ ਪਰਾਏ । ”” 
- ਗਉਂ ੫, ੮੦, ੩ : ੧ (179) 
(4) ਬਚਾ ਲਿਆ 
“ਮਹਾ ਅਗਨਿ ਤੇ ਹਾਥੁ ਦੇ ਰਾਖਾ। ” 
- ਗਉਂ ੫, ਅਸ ੯, ੩ : ੨ (239) 
“ਜਨ ਨਾਨਕ ਹਰਿ ਕਿਰਪਾ ਧਾਰੀ ਪਾਖਾਣੁ ਡੁਬਤ ਹਰਿ ਰਾਖਾ। ” 
- ਜੈਤ ੪, ੨, ੪ : ੨ (697) 
(5) ਰਖਿਆ ਹੈ, ਧਰਿਆ ਹੈ 
“ਮੇਰੈ ਮਨਿ ਗੁਪਤ ਹੀਰੁ ਹਰਿ ਰਾਖਾ। ” 
- ਜੈਤ ੪, ੨, ੧ : ੧ (696) 
(6) ਸੰਭਾਲਾਂ, ਬਚਾਵਾਂ 
“ਹਰਿ ਬਿਨੁ ਜੀਉ ਨ ਰਹੈ ਕੈਸੇ ਰਾਖਾ ਮਾਈ। ” 


- ਮਾਰੂ ੧, ੫, ੧ : ੨ (990) 


(1) ਰਖਿਆ (ਕਰੋ), ਬਚਾ (ਲਵੋ) 
“ਰਾਖਿ ਲੇਹੁ ਪੁਭੁ ਕਰਣਹਾਰ ਜੀਅ ਜੰਤ ਕਰਿ ਦਇਆ। ”? 
- ਸਿਰੀ ੫, ੮੪, ੪ : ੧ (47) 
“ਹਾ ਹਾ ਪ੍ਰਭੁ ਰਾਖਿ ਲੇਹੁ । ” 
- ਧਨਾ ੫, ੧੯, ੧ : ੧ (675) 
(2) ਸਥਾਨ ਦਿਓ 
“ਹਰਿ ਸਰਣਾਗਤਿ ਰਾਖਿ ਲੇਹੁ ਮੂੜ ਮੁਗਧ ਨਿਸਤਾਰੇ। ”” 
- ਗਉਂ ੩, ੩੮. ੩ : ੪ (163) 
“ਜਨ ਨਾਨਕ ਮੈ ਨਾਹਿ ਕੋਊ ਗੁਨੁ ਰਾਖਿ ਲੇਹੁ ਸਰਨਾਈ। ” 
= ਸੋਰ ੯, ੬, ੨ : ੨ (632) 
(3) ਬਚਾ ਕੇ, ਸੰਭਾਲ ਕੇ 
“ਬਿੰਦੂ ਰਾਖਿ ਜੌ ਤਰੀਐ ਭਾਈ। ”” 
- ਗਉਂ ਕਬ, ੪, ੩ : ੧ (324) 
ਗੁਰਿ ਪੂਰੇ ਮੇਰੀ ਰਾਖਿ ਲਈ। ” (ਬਚਾ) 
- ਬਿਲਾ ੫, ੯੮, ੧ : ੧ (823) 
(4) ਰਖ, ਧਰ 





3704 


“ਤਜਿ ਚਿਤ੍ਰੈ ਚਿਤੁ ਰਾਖਿ ਚਿਤੇਰਾ। ? 
- ਗਉ ਕਬ, ਬਾਅ ੧੨ : ੪ (340) 
(5) ਅਰਪਨ ਕਰ, ਪੇਸ਼ ਕਰ 
“ਮਨੁ ਤਨੁ ਆਗੈ ਰਾਖਿ ਕੈ ਊਭੀ ਸੇਵ ਕਰੇਇ। ” 
- ਸੋਰ ੪, ਵਾਰ ੧੪ਸ, ੩, ੧ : ੨ (648) 
ਰਖਿਆ, ਧਰਿਆ 


“ਕਬੀਰ ਮਾਟੀ ਕੇ ਹਮ ਪੂਤਰੇ ਮਾਨਸੁ ਰਾਖਿਓਂ ਨਾਉ। ” 
- ਸਲੋ ਕਬ, ੬੪ : ੨ (1367) 


ਹੋਰ ਰੂਪ: 
ਰਾਖਿਓ - 
ਨ ਰਾਖਿਓ ਰਿਦੈ ਸਮਾਲਿ। ” (ਰਖਿਆ) 


- ਗਉ ੫. ੧੫੭, ੧ : ੧ (197) 


(1) ਰਖਿਆ, ਧਰਿਆ, ਵੇਖੋ “ਰਖਿਓ। ”” 
“ਜੈਸੇ ਅੰਭ ਕੁੰਡ ਕਰਿ ਰਾਖਿਓ ਪਰਤ ਸਿੰਧੁ ਗਲਿ ਜਾਹ। ” (ਰਖਿਆ ਹੋਵੇ) 
- ਆਸਾ ੫, ੧੨੩, ੩ : ੧ (402) 
“ਲੇ ਰਾਖਿਓ ਰਾਮ ਜਨੀਆ ਨਾਉ। ”” (ਰਖ ਦਿੱਤਾ, ਧਰ ਦਿੱਤਾ) 
- ਆਸਾ ਕਬ, ੩੩, ੧ : ੨ (484) 
“ਜੈਸੇ ਪਾਹਨੁ ਜਲ ਮਹਿ ਰਾਖਿਓ ਭੇਦੈ ਨਾਹਿ ਤਿਹ ਪਾਨੀ । ”(ਰਖਣ/ ਧਰਨ ਨਾਲ) 
- ਬਿਲਾ ੯, ੩, ੨ : ੧ (831) 
(2) ਰਖਿਆ ਕੀਤੀ, ਬਚਾ ਲਿਆ 
“ਕਰ ਮਸਤਕਿ ਧਾਰਿ ਰਾਖਿਓ ਕਰਿ ਅਪੁਨਾ ਕਿਆ ਜਾਨੈ ਇਹੁ ਲੋਕੁ ਅਜਾਨਾ। ” 
- ਆਸਾ ੫, ੭, ੧ : ੨ (372) 
(3) ਰਖੀ ਬੈਠਾ ਭਾਵ ਕਰੀ ਬੈਠਾ ਹੈ 
“ਇਸੁ ਊਪਰਿ ਲੇ ਰਾਖਿਓ ਗੁਮਾਨ। ”” 
- ਆਸਾ ੫, ੧੪, ੩ : ੨ (374) 


- ਗਉ ੩, ੨੫,੪:੧(159) 


“ਤਿਨ ਘਰੁ ਰਾਖਿਅੜਾ ਜੋ ਅਨਦਿਨੁ ਜਾਗੈ ਰਾਮ। ? 
- ਤੁਖਾਂ ੧, ਛੰਤ ੨, ੪: ੨ (1110) 


ਰਾਖਿਆ ---- (1) ਰਖਿਆ, ਵਸਾਇਆ 
“ਹਉਮੈ ਮਮਤਾ ਮਾਰਿ ਕੈ ਹਰਿ ਰਾਖਿਆ ਉਰਧਾਰਿ। ? 
- ਸਿਰੀ ੩, ੩੪, ੩ : ੨ (26) 
(2) ਬਚਾ ਲਿਆ, ਰਖਿਆ ਕੀਤੀ 
“ਹਰਿ ਤੁਧਨੋ ਕਰਹਿ ਸਭ ਨਮਸਕਾਰੁ ਜਿਨਿ ਪਾਧੈ ਤੇ ਰਾਖਿਆ।” 
- ਸਿਰੀ ੪, ਵਾਰ ੧੭ : ੨ (90) 





3705 


(3) ਰੋਕ ਦਿੱਤਾ, ਹਟਾ ਦਿੱਤਾ, ਮੁਕਾ ਦਿੱਤਾ 
“ਡਰੁ ਰਾਖਿਆ ਗੁਰਿ ਅਪਣੈ ਨਿਰਭਉ ਨਾਮੁ ਵਖਾਣਿ। ? 
- ਰਾਮ ੧, ਓਅੰ ੩੦ : ੪ (933) 
(4) ਧਰਿਆ, ਅਰਪਨ ਕੀਤਾ 
“ਤਨੁ ਮਨੁ ਧਨੁ ਹਰਿ ਆਗੈ ਰਾਖਿਆ। ”? 
- ਪੁਭਾ ੧, ਅਸ ੨, ੮ : ੩ (1343) 


“ਜੀਅ ਪ੍ਰਾਣ ਤਨੁ ਧਨੁ ਰਖੇ ਕਰਿ ਕਿਰਪਾ ਰਾਖੀ ਜਿੰਦ। ? 
- ਸਿਰੀ ੫, ੮੨, ੪ : ੨ (46) 


“ਪੂਰੀ ਰਹੀ ਜਾ ਪੂਰੈ ਰਾਖੀ। ” 
(ਰਖ ਲਈ, ਬਚਾ ਲਈ) 


- ਗਉ ੫, ੧੧੪, ੧ : ੧(188) 
(2) ਰਖੀ, ਧਰੀ 
“ਜਿਸੁ ਧੁਰਿ ਭਾਗੁ ਹੋਵੈ ਮੁਖਿ ਮਸਤਕਿ ਤਿਨਿ ਜਨਿ ਲੈ ਹਿਰਦੈ ਰਾਖੀ। ? 
- ਸਿਰੀ ੪, ਵਾਰ ੧੨ : ੨ (87) 
“'ਬਿਨਵੰਤਿ ਨਾਨਕ ਟੇਕ ਰਾਖੀ ਜਿਤੁ ਲਗਿ ਤਰਿਆ ਸੰਸਾਰੇ। ”” 
- ਗਉ ੫. ਛੰਤ ੨, ੪ : ੬ (248) 
(3) ਭਾਵ ਵਰਤਾਈ, ਜਾਹਰ ਕੀਤੀ। 
“ਉਸਤਤਿ ਕਰਹੁ ਪ੍ਰਭ ਅਪਨੇ ਜਿਨਿ ਪੂਰੀ ਕਲ ਰਾਖੀ। ” (ਟਿਕਾ ਰਖੀ) 
- ਸੋਰ ੫, ੫੩, ੩ : ੧ (622) 


ਰਾਖੀਅਲੇ --- ਰਖਦਾ ਹੈ 
“ਪੰਚ ਜਨਾ ਸਿਉ ਬਾਤ ਬਤਊਆ ਚੀਤੁ ਸੁ ਡੋਰੀ ਰਾਖੀਅਲੇ। ” 
- ਰਾਮ ਨਾਮ, ੧, ੧ : ੨ (972) 


ਰਾਖੀਐ ---- (1) ਰਖ ਲਵੋ, ਬਚਾ ਲਵੋ 
“ਡੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ। ” 
- ਸਿਰੀ ੪, ਵਾਰ ੨੦ : ੪ (91) 
“ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ ਉਡੈ ਨਹ ਹੰਸੁ ਨਹ ਕੰਧੁ ਛੀਜੈ। ” 
(ਸਾਂਭ ਲਈਏ) 
- ਮਾਰੂ ੧, ੯, ੧ : ੨ (991) 
(2) ਧਰੀਏ 
“ਜਲ ਮਹਿ ਕੇਤਾ ਰਾਖੀਐ ਅਭ ਅੰਤਰਿ ਸੂਕਾ। ” 
- ਆਸਾ ੧, ਅਸ ੧੫, ੭ : ੨ (419) 


- ਆਸਾ ੧, ਸੋਰ ੨, ੧ : ੨ (12) 


“ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਿ ਰਾਖੁ ਰਾਖੁ ਵਡ ਵਡਾ ਹੇ । ”” 





3706 


- ਗਉ ੪. ਸੋਹ ੪, ੪: ੧(13) 
(3) ਧਰ, ਰਖ 
“ਤਿਸ ਕੀ ਟੇਕ ਮਨੈ ਮਾਹਿ ਰਾਖੁ। ? 
- ਗਉਂ ੫, ੭੬, ੨ : ੧ (178) 
“ਰਾਖੁ ਰਾਖੁ ਸਰਣਿ ਪਰ੍ਭ ਅਪਨੀ ਅਗਨਿ ਸਾਗਰ ਵਿਕਰਾਲਾ। ” 
(ਰਖ, ਸਥਿਤ ਕਰ, ਸਥਾਨ ਦੇ) 
- ਆਸਾ ੫. ੩੦, ੨ : ੧ (378) 
(4) ਰਖਨ ਵਾਲਾ, ਬਚਾ ਲੈਣ ਵਾਲਾ 
“ਤੂ ਆਪੇ ਸੁਰਤਾ ਆਪਿ ਰਾਖੁ। ” 
- ਬਸੰ ੧, ਅਸ ੨, ੪ : ੩ (1188) 


“ਗੁਰਿ ਰਾਖੇ ਸੇ ਉਬਰੇ ਹੋਰਿ ਮੁਠੀ ਧੰਧੈ ਠਗਿ। ? 
- ਸਿਰੀ ੧, ੧੪, ੨ : ੩ (19) 
(2) ਰੋਕੇ 
“ਜਪੁ ਤਪੁ ਸੰਜਮੁ ਹੋਹਿ ਜਬ ਰਾਖੇ ਕਮਲੁ ਬਿਗਾਨੈ ਮਧੁ ਆਸੁਮਾਈ। ”” 
- ਸਿਰੀ ੧, ੨੬, ੨ : ੨ (23) 
“ਧਾਵਤ ਰਾਖੇ ਠਾਕਿ ਰਹਾਇਆ। ” 


- ਮਾਰੂ ੧, ਅਸ ੩, ੬ : ੨ (1022) 
“ਪੰਚ ਤਸਕਰ ਧਾਵਤ ਰਾਖੇ ਚੂਕਾ ਮਨਿ ਅਭਿਮਾਨੁ । ” 


- ਪ੍ਰਭਾ ੧, ੭, ੨ : ੧ (1329) 
(3) ਰਖੇ ਹਨ 
“ਪਾਣੀ ਪ੍ਰਾਣ ਪਵਣਿ ਬੰਧਿ ਰਾਖੇ ਚੰਦੁ ਸੂਰਜੁ ਮੁਖਿ ਦੀਏ । ” 
- ਰਾਮ ੧, ੪, ੨ : ੧ (877) 
“ਚੰਦੁ ਸੂਰਜੁ ਦੁਇ ਜਰੇ ਚਰਾਗਾ ਚਹੁ ਕੁੰਟ ਭੀਤਰਿ ਰਾਖੇ। ” (ਧਰੇ) 
- ਰਾਮ ੫. 2੭, ੩ : ੧ (884) 
“ਚਰਨ ਕਮਲ ਪੂਭ ਰਾਖੇ ਚੀਤਿ। ” (ਰਖੇ) 
=. ਮਾਰ ਪੂ. ੯, ੧ ੧ ੧1001) 
“ਆਸ ਅਪਾਰ ਦਿਨਸ ਗਣਿ ਰਾਖੇ ਗ੍ਰਸਤ ਜਾਤ ਬਲੁ ਜਰਣੀ। ” (ਧਰੇ ਹੋਏ) 
- ਸਾਰ ੫, ੭੭, ੧: ੨ (1219) 
“ਨੀਰੁ ਧਰਣਿ ਕਰਿ ਰਾਖੇ ਏਕਤ ਕੋਇ ਨ ਕਿਸਹੀ ਸੰਗੇ। ” (ਟਿਕਾਏ ਹੋਏ) 
- ਸਾਰ ੫, ਅਸ ੧, ੩ : ੨ (1235) 
(4) ਰਖਿਆ ਕਰਨ ਵਾਲੇ, ਰਖਿਅਕ 
“ਜਿਸ ਕੇ ਰਾਖੇ ਹੋਏ ਹਰਿ ਆਪਿ। ? 
- ਭੈਰ ੫, ੨੮,੪:੧(1143) 
“ਜਨ ਕੇ ਤੁਮ ਹਰਿ ਰਾਖੇ ਸੁਆਮੀ ਤੁਮ ਜੁਗਿ ਜੁਗਿ ਜਨ ਰਖਿਆ। ” 
- ਕਲਿ ੪, ੨, ੩ : ੧(1319) 


“ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਖੇ ਭਾਉ। ” 
- ਸਿਰੀ ੧, ੧, ੩: ੨(14) 





3707 


“ਜਿਉ ਸਾਹਿਬੁ ਰਾਖੈ ਤਿਉ ਰਹੈ ਇਸੁ ਲੋਭੀ ਕਾ ਜੀਉ ਟਲਪਲੈ । ” 

- ਸਿਰੀ ੧, ੩੩, ੧ : ੨ (25) 
“ਥਾਵਰ ਥਿਰੁ ਕਰਿ ਰਾਖੈ ਸੋਇ। ” (ਟਿਕਾਏ) 

- ਗਉ ਕਬ, ਵਾ ੭ : ੧ (344) 
(2) ਰੋਕੇ 
“ਬੰਧਨ ਮੁਕਤੁ ਸੰਤਹੁ ਮੇਰੀ ਰਾਖੈ ਮਮਤਾ। ” 

- ਸਿਰੀ ੫, ੯੭, ੩ : ੨ (52) 
(3) ਬਚਾਏ, ਸੁਰਖਿਅਤ ਰਖੇ, ਰਖਿਆ ਕਰੇ 
“ਗੁਰਮੁਖਿ ਹੋਂਵੈ ਸੁ ਅਪਣਾ ਘਰੁ ਰਾਖੈ ਪੰਜ ਦੂਤ ਸਬਦਿ ਪਚਾਵਣਿਆ। ” 

- ਮਾਝ ੩, ੭, ੨ : ੩ (113) 
“ਮਾਰੈ ਰਾਖੇ ਏਕੋ ਸੋਇ। ” (ਬਚਾਉਂਦਾ) 


- ਗਉ ੫, ੧੩੦, ੧ : ੨ (192) 


(4) ਧਰੇ 
“ਜਾ ਕੈ ਮਸਤਕਿ ਰਾਖੈ ਹਾਥੁ । ? 
- ਰਾਮ ੫. ੫੬, ੨ : ੧ (900) 
“ਸਤਿਗੁਰ ਸਬਦੀ ਮਿਲੈ ਵਿਛੁੰਨੀ ਤਨੁ ਮਨੁ ਆਗੈ ਰਾਂਥੇ। ” (ਧਰੇ) 
- ਤੁਖਾਂ ੧, ਛੰਤ ੪, ੩:੫(1111) 


“ਕੇਤੇ ਰਾਗ ਪਰੀ ਸਿਉ ਕਹੀਅਨਿ ਕੇਤੇ ਗਾਵਣਹਾਰੇ । ” 
- ਜਪੁ ੧, ੨੭ : ੩ (6) 
“ਰਾਗ ਸੁਣਾਇ ਕਹਾਵਹਿ ਬੀਤੇ। ” 
- ਆਸਾ ੧, ਅਸ ੭, ੧: ੨ (414) 
(2) ਰਸ 
“ਗੁਰਮੁਖਿ ਰਾਗ ਸੁਆਦ ਅਨ ਤਿਆਗੇ। ” 
- ਆਸਾ ੧, ਅਸ ੮, ੭ : ੧ (415) 
(3) ਪ੍ਰੀਤ, ਮੋਹ 
“ਸਭ ਕੈ ਮਧਿ ਸਭ ਹੂ ਤੇ ਬਾਹਰਿ ਰਾਗ ਦੋਖ ਤੇ ਨਿਆਰੋ । ” 
- ਸੂਹੀ ੫, ਛੰਤ ੧੧, ੩ : ੫ (785) 


€) 


“ਹਰਿ ਰੰਗ ਰਾਂਗ ਭਏ ਮਨ ਲਾਲਾ ਰਾਮ ਨਾਮ ਰਸ ਖੀਵਨਿ। ? 
> ਸਾਰ ਪੂ. ਇ੧. ੧ 2 ਤੇ (1222) 


੦੧੪ 


ਪ੍ਰੇਮ ਤੋ 
“ਪੰਚ ਸੰਗੁ ਗੁਰ ਤੇ ਛੁਟੇ ਦੋਖ ਅਰੁ ਰਾਗਉ। ” 
- ਬਿਲਾ ੫, ੩੨, ੩ : ੧ (808) 


“ਰਾਂਗਨਿ ਰਾਂਗਉ ਸੀਵਨਿ ਸੀਵਉ। ” 
- ਆਸਾ ਨਾਮ, ੩, ੨ : ੧ (485) 





3708 


“ਨਾਨਕ ਨਾਉ ਹਰਿ ਕੈ ਰੰਗਿ ਰਾਗਹੁ ਚਰਨ ਕਮਲ ਸੰਗਿ ਧਿਆਨ। ”? 
- ਕੇਦਾ ੫, ੩, ੨ :੨(1119) 


“ਸਭੈ ਪੁਤੁ ਰਾਗੰਨ ਕੇ ਅਠਾਰਹ ਦਸ ਬੀਸ। ” 
- ਰਾਗ ੧ : ੬੦ (1430) 

ਰੰਗਨ ਵਾਲਾ 
“ਅੰਤਰਿ ਦੇਖਿ ਸਬਦਿ ਮਨੁ ਮਾਨਿਆ ਅਵਰੁ ਨ ਰਾਂਗਨਹਾਰਾ। ? 

- ਪੁਭਾ ੧, ੧੫, ੧ : ੧ (1331) 
ਮੱਟੀ, ਜਿਸ ਵਿਚ ਕਪੜੇ ਰੰਗੇ ਜਾਂਦੇ ਹਨ 
“ਰਾਂਗਨਿ ਰਾਂਗਉ ਸੀਵਨਿ ਸੀਵਉ। ”? 

- ਆਸਾ ਨਾਮ, ੩, ੨ : ੧ (485) 
(ਮਹਾਨਕੋਸ਼ ਤੇ ਸੰਥਿਆ ਅਰਥ “ਰੰਗਣ ਯੋਗ? ਕਰਦੇ ਹਨ। ) 


“ਰਾਗ ਰਾਗਨੀ ਡਿੰਭ ਹੋਇ ਬੈਠਾ ਉਨਿ ਹਰਿ ਪਹਿ ਕਿਆ ਲੀਨਾ। ” 
- ਸੋਰ ਕਬ, ੩, ੩ : ੨ (654) 
ਰਾਗਾਂ, ਸੁਰਪ੍ਬੰਧਾਂ 
“ਰਾਗਾ ਵਿਚਿ ਸ੍ਰੀ ਰਾਗੁ ਹੈ ਜੇ ਸਚਿ ਧਰੇ ਪਿਆਰੁ । ” 
- ਸਿਰੀ ੪, ਵਾਰ ੧ਸ, ੩, ੧ : ੧ (83) 
ਹੋਰ ਰੂਪ: 
ਰਾਗਾਂ - 
“ਸਭਨਾ ਰਾਗਾਂ ਵਿਚਿ ਸੋ ਭਲਾ ਭਾਈ ਜਿਤੁ ਵਸਿਆ ਮਨਿ ਆਇ। ”? 
- ਸਲੋ ੪, ੨੪ : ੧ (1423) 


“ਹਰਿ ਚਾਰ੍ਹਿਉ ਰੰਗੁ ਮਿਲੈ ਗੁਰੁ ਸੋਭਾ ਹਰਿ ਰੰਗਿ ਚਲੂਲੈ ਰਾਂਗਾ। ” 
- ਮਾਲੀ ੪, ੪, ੪ : ੧ (985) 


“ਗਉੜੀ ਰਾਗਿ ਸੁਲਖਣੀ ਜੇ ਖਸਮੈ ਚਿਤਿ ਕਰੇਇ। ” 
- ਗਉ ੪, ਵਾਰ ੨੦ਸ, ੩,੧:੧(311) 


(2) ਰਾਗ ਨਾਲ 
“ਇਕਿ ਗਾਵਹਿ ਰਾਗ ਪਰੀਆ ਰਾਗਿ ਨ ਭੀਜਈ। ”” 

- ਮਲਾ ੧, ਵਾਰ ੧੭ : ੨ (1285) 
“ਰਾਗਿ ਨਾਦਿ ਮਨੁ ਦੂਜੈ ਭਾਇ। ” (ਰਾਗਾਂ ਵਿਚ) 

- ਪ੍ਰਭਾ ੧, ਅਸ ੧, ੪ : ੧ (1342) 





3709 


“ਕਾਪੜੁ ਕਾਠੁ ਰੰਗਾਇਆ ਰਾਂਗਿ। ? 
- ਸਾਰ ੪, ਵਾਰ ੧ਪਸ, ੧, ੨ : ੧ (1243) 
(2) ਰੰਗ ਵਾਲਾ, ਰੰਗੀਲਾ 
“ਮੇਰਾ ਪ੍ਰਭੁ ਰਾਂਗਿ ਘਣੇ ਅਤਿ ਰੂੜੌ । ” 
- ਪੁਭਾ ੧, ੧੫, ੧ : ੧ (1331) 
ਰਾਗਿਓ ---- ਪ੍ਰੇਮ (ਰਾਗ) ਸਹਿਤ ਹੋਇਆ, ਪ੍ਰੇਮੀ ਹੋਇਆ 


“ਚਰਨ ਕਮਲ ਜਾ ਕਾ ਮਨੁ ਰਾਗਿਓ। ”” 
- ਧਨਾ ੫, ੪੭, ੧: ੨ (682) 


“ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ 
ਰਾਜੇ। ? 

- ਆਸਾਂ ੪, ਛੰਤ ੧੮, ੪ : ੧ (450) 
(ਮਹਾਨਕੋਸ਼ ਨੇ ਅਰਥ “ਰਾਗ”, “ਕੰਠ” ਦੇ ਆਲਾਪ ਦੁਆਰਾ” ਕੀਤਾ ਹੈ) 


“ਸੁਨਿ ਉਪਦੇਸੁ ਭਏ ਮਨ ਨਿਰਮਲ ਗੁਨ ਗਾਏ ਰੰਗਿ ਰਾਂਗੀ। ”” 
- ਮਲਾ ੫, ੫, ੧ : ੨ (1267) 


“ਜੂਠਿ ਨ ਰਾਗ) ਜੂਠਿ ਨ ਵੇਦਾ। ”” 


- ਸਾਰ ੪, ਵਾਰ ੭ਸ, ੧, ੧ : ੧ (1240) 
---- ਰੰਗਲਾ, ਚੋਜੀ 
“ਮੋਹਨੁ ਪ੍ਰਾਨ ਮਾਨ ਰਾਗੀਲਾ। ”” 
- ਗੂਜ ੫, ੧੩, ੧ : ੧ (498) 
ਰਾਗੁ - ਸੰਗੀਤ ਪ੍ਰਬੰਧ 
“ਰਾਗਾ ਵਿਚਿ ਸ੍ਰੀ ਰਾਗੁ ਹੈ ਜੇ ਸਚਿ ਧਰੇ ਪਿਆਰੁ । ? 
- ਸਿਰੀ ੪, ਵਾਰ ੧ਸ, ੩, ੧ : ੧ (83) 


“ਬਿਛੁਰਤ ਮਿਲਾਇ ਗੁਰ ਸੇਵ ਰਾਂਗੇ। ”” 
- ਬਸੰ ੩, ੨, ੨ : ੩ (1172) 


““ਰਾਗੈ ਨਾਂਦੇ ਬਾਹਰਾ ਇਨੀ ਹੁਕਮੁ ਨ ਬੂਝਿਆ ਜਾਇ। ” 
- ਸਲੋ ੪, ੨੪ : ੩ (1423) 


- ਗਉ ੧, ਅਸ ੧, ੬ : ੨ (220) 
ਰਚਿਤ ਹੁੰਦੇ, ਦਿਲਚਸਪੀ ਰਖਦੇ, ਮਗਨ ਹੁੰਦੇ, ਪਿਆਰ ਪਾਂਦੇ 





3710 


“ਨਾਨਕ ਨਦਰੀ ਬਾਹਰੇ ਰਾਚਹਿ ਦਾਨਿ ਨ ਨਾਇ। ” 
- ਸਿਰੀ ੧, ੪, ੪ : ੩ (15) 


ਰਾਚਹੁ - 
“ਤਿਸੁ ਪਭ ਤਿਆਗਿ ਅਵਰ ਕਤ ਰਾਚਹੁ ਜੋ ਸਭ ਮਹਿ ਰਹਿਆ ਸਮਾਈ। ” 
(ਪਿਆਰ ਪਾਓ, ਰਚੋ) 

- ਸੋਰ ੫, ੩੨, ੧ : ੨ (617) 


“ਤਜਿ ਗੋਪਾਲ ਆਨ ਰੰਗਿ ਰਾਚਤ ਮਿਥਿਆ ਪਹਿਰਤ ਖਾਤ। ” 
- ਕੇਦਾ ੫, ੭, ੧ : ੨ (1120) 

ਰਚ ਗਿਆ, ਮਗਨ (ਮਸਤ) ਹੋ ਗਿਆ 
“ਸੋ ਸਾਚਾ ਮਿਲਿ ਸਾਚੇ ਰਾਚਾ। ? 

- ਧਨਾ ੧, ਅਸ 2, ੩ : 
(1) ਮਸਤ ਹੋ ਕੇ, ਮਗਨ ਹੋ ਕੇ, ਲਗ ਕੇ 
“ਪੇਖਿ ਪੇਖਿ ਰੇ ਕਸੁੰਭ ਕੀ ਲੀਲਾ ਰਾਚਿ ਮਾਚਿ ਤਿਨਹੂੰ ਲਉ ਹਸੂਆ। ” 

- ਗਉ ੫, ੧੨੭", ੨ : ੧ (206) 


(2) ਲਗੇ ਹੋਣਾ 
“ਏ ਰਸਨਾ ਤੂ ਅਨ ਰਸਿ ਰਾਚਿ ਰਹੀ ਤੇਰੀ ਪਿਆਸ ਨ ਜਾਇ। ” 


- ਰਾਮ ੩, ਅਨ ੩੨ : ੧ (921) 
(3) ਬਚਾ ਕੇ, ਰਚ ਕੇ 
“ਰਚਨਾ ਰਾਚਿ ਜਿਨਿ ਰਚੀ ਜਿਨਿ ਸਿਰਿਆ ਆਕਾਰੁ। ? 
- ਰਾਮ ੧, ਓਅੰ ੪੬ : ੭ (936) 
(4) ਰਚੇ ਹੋਣਾ, ਸਮਾਏ ਹੋਣਾ 
“ਰਚਨਾ ਰਾਚਿ ਰਹੇ ਨਿਰੰਕਾਰੀ ਪਰ੍ਭ ਮਨਿ ਕਰਮ ਸੁਕਰਮਾ। ” 
- ਤੁਖਾ ੧, ਬਾਰਾ ੧ : ੫ (1107) 


(1) ਰਚੀ, ਸਿਰਜੀ, ਪੈਦਾ ਕੀਤੀ 
“ਸਚੁ ਸਬਦੁ ਪਛਾਣਹੁ ਦੂਰਿ ਨ ਜਾਣਹੁ ਜਿਨਿ ਏਹ ਰਚਨਾ ਰਾਚੀ। ” 
੍‌੍ - ਵਡ ੧, ਅਲਾ ੪, ੧ : ੩ (581) 
(2) ਰਚਾ ਕੇ, ਲਾ ਕੇ 
“ਬਹੁਰਿ ਬਹੁਰਿ ਤਿਸੁ ਸੰਗਿ ਮਨੁ ਰਾਚੀ। ? 
- ਭੈਰ ੫, ੬, ੧ : ੨ (1157) 
“ਚਰਨ ਕਮਲ ਸਿਉ ਡੋਰੀ ਰਾਚੀ ਭੇਟਿਓ ਪੁਰਖੁ ਅਪਾਰੋ। ” (ਲਾਈ) 
- ਸਾਰ ੫, ੧੧੦, ੧ : ੨ (1225) 
“ਸੋ ਮਨੁ ਨਿਰਮਲੁ ਜੋ ਗੁਰ ਸੰਗਿ ਰਾਚੀ। ” (ਲਗਾ) 
- ਮਲਾ ੫, ੨੨, ੩ : ੪ (1271) 





3711 


“ਜਾਂਚੈ ਘਰਿ ਕੁਲਾਲੁ ਬ੍ਰਹਮਾ ਚਤੁਰ ਮੁਖੁ ਡਾਵੜਾ ਜਿਨਿ ਬਿਸੂ ਸੰਸਾਰ ਰਾਚੀਲੇ। ” 
- ਮਲਾ ਨਾਮ, ੧, ੨ : ੧ (1292) 


“ਰੇ ਮਨ ਮੇਰੇ ਤੂੰ ਤਾ ਸਿਉ ਰਾਚੁ । ” 
- ਗਉ ੫. ਸੁਖ ੬, ੭ : ੮ (270) 


(1) ਰਚੇ, ਲੀਨ ਹੋਵੇ 
“ਮਨੁ ਸਚਾ ਸਚੈ ਸਬਦਿ ਰਾਚੇ । ? 
- ਮਾਝ ੩, ਅਸ ੧੩, ੧: ੨ (116) 
(2) ਰਚੀ ਹੈ 
“ਮਿਲੈ ਗੁਰ ਸਾਚੇ ਜਿਨਿ ਰਚੁ ਰਾਚੇ ਕਿਰਤੁ ਵੀਚਾਰੁ ਪਤੀਣਾ। ”” 
- ਰਾਮ ੧, ਅਸ ੮, ੪ : ੧ (907) 


ਲਗਿਆਂ 
“ਡੇ ਰਾਚੈ ਸਚ ਰੰਗਿ ਸਮਾਇ। ”? 


- ਗਉ ੩, ੨੧, ੧ : ੨ (157) 
“ਕੇਵਲ ਭਾਤਿ ਕੀਰਤਨ ਸੰਗਿ ਰਾਚੈ । ” 
(ਲੀਨ ਹੋਇਆਂ) 
- ਗਉ ੫. ਸੁਖ ੯, ੨ : ੬ (274) 
“ਕਹੁ ਨਾਨਕ ਜੋ ਰਾਚੈ ਨਾਇ। ” (ਲੀਨ ਹੋਏ) 
- ਆਸਾ ੫, ੭੦, ੪ : ੧6388) 


“ਮੇਰਾ ਤਨੁ ਅਰੁ ਧਨੁ ਮੇਰਾ ਰਾਜ ਰੂਪ ਮੈ ਦੇਸੁ । ” 
- ਸਿਰੀ ੫, ੮੫, ੧ : ੧ (47) 
“ਰਾਜ ਮਿਲਕ ਸਿਕਦਾਰੀਆ ਰਸ ਭੋਗਣ ਬਿਸਥਾਰ । ”” 
- ਸਿਰੀ ੫, ਅਸ ੨੬, ੬ : ੧ (70) 
“ਖਿਨ ਮਹਿ ਨੀਚ ਕੀਟ ਕਉ ਰਾਜ। ” (ਤਖ਼ਤ) 
- ਗਉ ੫. ਸੁਖ ੧੧, ੪ : ੧ (277) 
(2) ਰਾਜਾ 
“ਜਿਨਿ ਸੇਵਿਆ ਪੁਭੁ ਆਪਣਾ ਸੋਈ ਰਾਜ ਨਰਿੰਦੁ। ? 
- ਸਿਰੀ ੫, ੮੮, ੨ : ੪ (49) 
“ਬਿੰਥੇ ਰਾਜ ਤੇ ਅੰਧੁਲਾ ਭਾਰੀ। ” (ਰਾਜਾ) 
- ਗਉਂ ੫, ੧੫੧, ੧ : ੧ (196) 
“ਜੈਸੇ ਰਾਜ ਰੰਕ ਕਉ ਲਾਗੈ ਤੁਲਿ ਪਵਾਨ। ” (ਅਮੀਰ) 
- ਗਉ ੫. ਸੁਖ ੮, ੧ : ੬ (272) 
(3) ਸ਼ਾਹਾਨਾ, ਰਾਜਿਆਂ ਵਾਲੀ 
“ਰਾਜ ਲੀਲਾ ਤੇਰੈ ਨਾਮਿ ਬਨਾਈ। ? 
- ਆਸਾ ੫. ੫੭, ੧ : ੧ (385) 
(4) (ਸੰ.) ਰਸੀ 
“ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ ਅਬ ਕਛੁ ਮਰਮ ਜਨਾਇਆ। ”? 





3712 


- ਸੋਰ ਰਵਿ, ੧, ੩ : ੧ (658) 
(5) ਐਸਵਰਜ 
“ਗ੍ਰਿਹਿ ਰਾਜ ਮਹਿ ਨਰਕੁ ਉਦਾਸ ਕਰੋਧਾ। ”” 

- ਮਾਰੂ ੫, ਅਸ ੭, ੨ : ੧ (1019) 

(6) ਮਾਇਆ ਦੇ ਤਿੰਨਾਂ ਗੁਣਾਂ ਵਿਚੋਂ ਇਕ, ਰਜ ਗੁਣ, ਅਹੰਕਾਰ ਤੇ ਮੋਹ ਦਾ 
ਉਤੇਜਕ 
“ਰਾਜ ਬਿਨਾਸੀ ਤਾਮ ਬਿਨਾਸੀ ਸਾਤਕੁ ਭੀ ਬੇਨਾਧਾ। ” 

- ਸਾਰ ੫, ੬, ੩ : ੧ (1204) 


- ਪੁਭਾ ੧, ੧੪, ੨ : ੪ (1331) 


- ਮਾਰੂ ੧, ਅਸ ੧੧, ੪ : ੧ (1015) 


ਬਾਦਸ਼ਾਹਤ, ਰਾਜ 
“ਆਇ ਨ ਜਾਵੈ ਨ ਕਤ ਹੀ ਡੋਲੈ ਥਿਰੁ ਨਾਨਕ ਰਾਜਇਆ। ”” 
- ਸਾਰ ੫, ੪੭, ੨ : ੨ (1213) 
“ਰਜ” ਗੁਣ ਵਾਲੇ 
“ਕਈ ਕੋਟਿ ਰਾਜਸ ਤਾਮਸ ਸਾਤਕ। ”? 
- ਗਉ ੫. ਸੁਖ ੧੦, ੪ : ੧ (276) 
ਰਾਜ ਦਰਬਾਰ 
“ਪੰਚਾਲੀ ਕਉ ਰਾਜਸਭਾ ਮਹਿ ਰਾਮ ਨਾਮ ਸੁਧਿ ਆਈ। ? 
- ਮਾਰੂ ੯, ੧, ੧ : ੧ (1008) 
“ਰਜ” ਗੁਣ 
“ਰਾਜਸੁ ਸਾਤਕੁ ਤਾਮਸੁ ਡਰਪਹਿ ਕੇਤੇ ਰੂਪ ਉਪਾਇਆ। ” 
- ਮਾਰੂ ੫. ੧, ੩ : ੧ (998) 
ਰਾਜ-ਕੁਮਾਰੀ 
“ਗਾਛਹੁ ਪੁੜ੍ੀ ਰਾਜਕੁਆਰਿ। ”” 
- ਬਸੰ ੧, ਅਸ ੧, ੭ : ੧ (1187) 
ਰਾਜੇ 
“ਖਿਨ ਮਹਿ ਥਾਪਿ ਨਿਵਾਜੇ ਠਾਕੁਰ ਨੀਚ ਕੀਟ ਤੇ ਕਰਹਿ ਰਾਜੰਗਾ। ”” 
- ਬਿਲਾ ੫, ੧੦੧, ੧ : ੧ (824) 
ਜੋਗ ਦੀ ਇਕ ਪ੍ਰਕਾਰ, ਗ੍ਹਸਥ ਵਿਚ ਰਹਿੰਦਿਆਂ “ਨਿਰਲੇਪ ਰਹਿਣਾ” 
“ਇਹ ਰਾਜਜੋਗ ਗੁਰ ਰਾਮਦਾਸ ਤੁਮ ਹੂ ਰਸੁ ਜਾਣੇ । ” 
- ਸਵ ੪, ਕਲ ੧੨ : ੪ (1398) 


ਹੋਰ ਰੂਪ: 





3713 


੨ (211) 


੩ (179) 
- ਆਸਾ ੧, ੧੨, ੩ : ੨ (352) 
“ਰਾਜਨ ਕਿਉ ਸੋਇਆ ਤੂ ਨੀਦ ਭਰੇ ਜਾਗਤ ਕਤ ਨਾਹੀ ਰਾਮ। ” 


- ਬਿਹਾ ੫, ਛੰਤ ੯, ੨ : ੧ (547) 


- ਸੋਰ ੫, ੫੧, ੧: ੪ (621) 


(4) ਭਾਵ ਪ੍ਰਭੂ 
“ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਉ ਮੇਰੈ ਰਾਜਨ। ” 


- ਧਨਾ ੫, ੩, ੩ : ੨ (671) 
(5) ਰਾਜ ਦੇ ਕੰਮ, ਰਾਜ 
“ਰਾਜਨ ਮਹਿ ਰਾਜਾ ਉਰਝਾਇਓ ਮਾਨਨ ਮਹਿ ਅਭਿਮਾਨੀ। ”” 
- ਸੋਰ ੫, ੧੬, ੧: ੧(613) 


ਰਾਜਨਹ ---- (1) ਰਾਜ, ਬਾਦਸ਼ਾਹਤ, ਹਕੂਮਤ 
“ਨਚ ਦੁਰਲਭੰ ਧਨੰ ਰੂਪ ਨਚ ਦਰਲਭੰ ਸੂਰਗ ਰਾਜਨਹ। ”” 
- ਸਸ ੫. ੩੫ : ੧ (1357) 
(2) ਰਾਜਾ 
“'ਤਿਲਕਹੀਣ ਜਥਾ ਬਿਪ੍ਰਾ ਅਮਰ ਹੀਣੰ ਜਥਾ ਰਾਜਨਹ । ? 
- ਸਸ ੫, ੫੬ : ੧ (1359) 
ਰਾਜਨਜੋਗੁ --- ਰਾਜਜੋਗੁ 
“ਰਾਜਨਜੋਗੁ ਕਰਿ ਹਾਂ। ”” 
- ਆਸਾ ੫, ੧੫੭, ੨ : ੫ (409) 


“ਰਾਜਨੁ ਜਾਣਹਿ ਆਪਣਾ ਦਰਿ ਘਰਿ ਠਾਕ ਨ ਹੋਇ। ? 

- ਸਿਰੀ ੧, ਅਸ ੬, ੮ : ੨ (57) 
(2) ਰਾਜਾ 
“ਆਪੇ ਰਾਜਨੁ ਆਪੇ ਲੋਗਾ। ? 





3714 


- ਮਾਝ ੫, ੧੦, ੩ : ੧ (97) 
“ਹਮਰਾ ਰਾਜਨੁ ਸਦਾ ਸਲਾਮਤਿ ਤਾ ਕੋ ਸਗਲ ਘਟਾ ਜਸੁ ਗਾਇਓ। ”” (ਪ੍ਰਭੂ) 
- ਸਾਰ ੫. ਅਸ ੧, ੧ 2 ੨ (1235) 


ਰਾਜਰਸ ---- ਰਾਜ ਦੇ ਭੋਗ 
- ਜੈਤ ੫, ਵਾਰ ੮ਸ, ੫, ੧ : ੧ (707) 


ਰਾਜਲੀਲਾ --- ਰਾਜਿਆਂ ਦੇ ਕੌਤਕ 
“-ਰਾਜਲੀਲਾ ਰਾਜਨ ਕੀ ਰਚਨਾ ਕਰਿਆ ਹੁਕਮੁ ਅਫਾਰਾ। ” 
- ਸੋਰ ੫, ਅਸ ੩, ੭ : ੧ (642) 
ਵਾਜਾਂ 
(1) (ਸੰ.) - ਆਪਣੀ ਨੀਤੀ ਤੇ ਸਦਗੁਣਾਂ ਕਰਕੇ ਪਰਜਾ ਨੂੰ ਖੁਸ਼ ਕਰਨ ਵਾਲਾ, ਰਾਜ 


- ਜਪੁ ੧, ੨੭ : ੪ (6) 
“ਗੁਰ ਬਿਨੁ ਕਿਨਿ ਸਮਝਾਈਐ ਮਨੁ ਰਾਜਾ ਸੁਲਤਾਨੁ । ”” 
- ਸਿਰੀ ੧, ਅਸ ੧੨, ੪ : ੩ (61) 
“ਰਾਜਾ ਬਾਲਕ ਨਗਰੀ ਕਾਚੀ ਦੁਸਟਾ ਨਾਲਿ ਪਿਆਰੋ। ” (ਮਨ ਰੂਪੀ ਰਾਜਾ) 
- ਬਸੰ ੧, ੧੧, ੧: ੧1171) 
(2) ਰਜ ਸਕਦਾ ਹਾਂ, ਤ੍ਰਿਪਤ ਹੋ ਸਕਦਾ ਹਾਂ 
“ਹਰਿ ਜੀਉ ਤੇਰੀ ਦਾਤੀ ਰਾਜਾ। ” 
- ਸੋਰ ੫, ੧, ੧ : ੧ (608) 
“ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚ ਸੁਖ ਮਨਾਈ। ”” 
__ - ਸੂਹੀ ੪, ਅਸ ੧, ੩ : ੧ (757) 
(3) ਰਾਜ, ਹਕੂਮਤ 
“ਇਕ ਹੀ ਕਉ ਘਾਸੁ ਇਕ ਹੀ ਕਉ ਰਾਜਾ ਇਨ ਮਹਿ ਕਹੀਐ ਕਿਆ ਕੂੜਾ। ” 
- ਮਾਰੂ ੫, ਸੋਲਾ ੧੦, ੫ : ੩ (1081) 
(4) ਪ੍ਰਭੂ ਰਾਜਾ 
“ਰਾਜਾ ਰਾਮ ਮੁਉਲਿਆ ਅਨਤ ਭਾਇ। ”” 
- ਬਸੰ ਕਬ, ੧, ੧ : ੧(1193) 


ਰਾਜਾਸੂਮ --- ਰਾਜ-ਆਸ਼ਰਮ, ਜਗਤ, ਰਾਜਾ (ਪ੍ਰਭੂ) ਦਾ ਨਿਵਾਸ ਸਥਾਨ 
“ਰਾਜਾਸੂਮ ਮਿਤਿ ਨਹੀ ਜਾਨੀ ਤੇਰੀ। ” 
- ਸਾਰ ਕਬ, ੨, ੧ : ੧ (1252) 


“ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ। ” 
- ਆਸਾ ੧, ਵਾਰ ੧੯ਸ, ੧, ੨ : ੪ (473) 





੬ 


ਹੋਰ ਰੂਪ: 
ਰਾਜਾਨੁ - 


੪੬੩੩ 


ਤੈਸਾ ਰੰਗੁ ਤੈਸਾ ਰਾਜਾਨੁ । ” 
- ਗਉ ੫. ਸੁਖ ੯, ੭ : ੮ (275) 


“ਪੰਚੇ ਸੋਹਹਿ ਦਰਿ ਰਾਜਾਨੁ । (ਰਾਜਿਆਂ ਦੇ) 


- ਜਪੁ ੧, ੧੬ : ੩ (3) 


- ਆਸਾ ਕਬ, ੬, ੧ : ੧ (477) 


- ਜਪੁ ੧, ੩੩ : ੪ (7) 
“ਰਾਜਿ ਰੰਗੁ ਮਾਲਿ ਰੰਗੁ। ” (ਹਕੂਮਤ ਦਾ, ਹਕੂਮਤ ਵਿਚ) 
- ਮਾਝ ੧, ਵਾਰ ੧੦ਸ, ੧, ੧: ੫ (142) 
“ਜੋ ਸੁਖੁ ਪੁਭ ਗੋਬਿੰਦ ਕੀ ਸੇਵਾ ਸੋ ਸੁਖੁ ਰਾਜਿ ਨ ਲਹੀਐ। ”! (ਰਾਜ ਭਾਗ ਵਿਚ) 
- ਗਉ ਕਬ, ੫੮, ੧ : ੨ (336) 
““ਸਚੁ ਆਪਿ ਨਿਬੇੜੇ ਰਾਜੁ ਰਾਜਿ। ” (ਰਾਜ ਕਰਕੇ, ਹੁਕਮ ਕਰਕੇ) 
- ਬਸੰ ੧, ੭, ੧: ੨ (1170) 
(2) ਰਾਜਿਆਂ ਦਾ 
“ਰਾਜਨ ਰਾਜਿ ਸਦਾ ਬਿਗਸਾਂਤਉ। ”” 
- ਆਸਾ ੧, ੧੨, ੩ : ੨ (352) 
(3) ਰਾਜ ਵਾਲਾ, ਰਾਜਾ 
“ਗੁਰ ਰਾਮਦਾਸ ਸਚੁ ਸਲੂ ਭਣਿ ਤੂ ਅਟਲੁ ਰਾਜਿ ਅਭਗੁ ਦਲਿ। ”” 
- ਸਵ ੪, ਸਲ ੧ : ੬ (1406) 


(1) ਮਿਸਤਰੀ, ਉਸਾਰੀ ਕਰਨ ਵਾਲਾ 
“ਕਚੀ ਕੰਧ ਕਚਾ ਵਿਚਿ ਰਾਜੁ । ? 
- ਸਿਰੀ ੧, ੩੨, ੩ : ੧ (25) 
(2) ਹਕੂਮਤ 
“ਜੇ ਲਖ ਇਸਤਰੀਆ ਭੋਗ ਕਰਹਿ ਨਵਖੰਡ ਰਾਜੁ ਕਮਾਹਿ। ”” 
- ਸਿਰੀ ੩, ੩੫, ੩ : ੧ (26) 
(3) ਰਾਜਾ 
“ਰਾਜੁ ਕਹਾਵੈ ਹਉ ਕਰਮ ਕਮਾਵੈ ਬਾਧਿਓ ਨਲਿਨੀ ਭੂਮਿ ਸੂਆ। ” 
- ਆਸਾ ੫, ੧੪੯, ੨ : ੧ (407) 
“ਡੇਖਾਰੀ ਤੇ ਰਾਜੁ ਕਰਾਂਵੈ ਰਾਜਾ ਤੇ ਭੇਖਾਰੀ। ? 
- ਸਾਰ ਕਬ, ੨, ੩ : ੧ (1252) 
(4) ਰਿਆਸਤ 
“ਰਾਜਾ ਜਾਨੈ ਸਗਲ ਰਾਜੁ ਹਮਰਾ ਤਿਉ ਹਰਿ ਜਨ ਟੇਕ ਸੁਆਮੀ। ”? 





3716 


- ਧਨਾ ੫, ੩੪, ੧ : ੨ (679) 
(5) ਭਾਵ ਰਾਜਗਦੀ 
“ਸਤਿਗੁਰੂ ਪਰਤਖਿ ਹੋਂਦੇ ਬਹਿ ਰਾਜੁ ਆਪਿ ਟਿਕਾਇਆ। ” 


- ਰਾਮ ਸੁੰਦ, ਸਦ ੪ : ੫ (923) 


ਰਾਜਜੋਗੁ ---- ਜੋਗ ਦੀ ਇਕ ਪ੍ਰਕਾਰ, ਗ੍ੁਹਿਸਤ ਵਿਚ ਰਹਿੰਦਿਆਂ ਨਿਰਲੇਪ ਰਹਿਣਾ 
“ਪੂਰਾ ਤਪੁ ਪੂਰਨ ਰਾਜੁਜੋਗੁ। ” 
- ਗਉਂ ੫, ੧੧੪, ੨ : ੨ (188) 


(1) ਹਕੂਮਤ/ਰਾਜ ਕਰਨ ਵਾਲੇ, ਪਾਤਸ਼ਾਹ 
“ਰਾਜੇ ਰਯਤਿ ਸਿਕਦਾਰ ਕੋਇ ਨ ਰਹਸੀਓ। ”” 
- ਮਾਝ ੧, ਵਾਰ ੮ : ੧(141) 
“ਗਾਵਨਿ ਸੀਤਾ ਰਾਜੇ ਰਾਮ। ” (ਰਾਜਾ) 
- ਆਸਾ ੧, ਵਾਰ ਪਸ, ੧, ੨ : ੮ (465) 
“ਰੋਵਹਿ ਰਾਜੇ ਕੰਨ ਪੜਾਇ। ” 
(ਭਾਵ ਭਰਥਰੀ, ਗੋਪੀ ਚੰਦ ਆਦਿ ਰਾਜੇ) 
- ਰਾਮ ੩, ਵਾਰ ੧੪ਸ, ੧, ੧ : ੧੫ (954) 
“ਬਸੁਧਾ ਬਸਿ ਕੀਨੀ ਸਭ ਰਾਜੇ ਬਿਨਤੀ ਕਰੈ ਪਟਰਾਨੀ। ”” 
- ਭੈਰ ਨਾਮ, ੯, ੨ : ੧(1165) 
(2) ਰਜੀਦਾ ਹੈ, ਤ੍ਰਿਪਤ ਹੋਈਦਾ ਹੈ 
“ਮਨਿ ਸੰਤੋਖੁ ਸਬਦਿ ਗੁਰ ਰਾਜੇ। ”” 
- ਰਾਮ ੫, ੪੭, ੩ : ੩ (897) 


“ਬਿਨਾ ਸੰਤੋਖ ਨਹੀ ਕੋਊ ਰਾਜੈ। ” 

- ਗਉਂ ੫. ਸੁਖ ੧੨, ੫ : ੫ (279) 
ਰਾਜ, ਹਕੂਮਤ 
“ਰਾਜੋ ਤ ਤੇਰਾ ਸਦਾ ਨਿਹਚਲੁ ਏਹੁ ਕਬਹੁ ਨ ਜਾਵਏ। ” 

- ਵਡ ੧, ਛੰਤ ੨, ੪ : ੩ (567) 
(ਸੰ.) ਰੰਡੀ, ਪਤੀ ਵਿਹੂਣੀ, ਜਿਸਦਾ ਪਤੀ ਮਰ ਜਾਵੇ, ਵਿਧਵਾ 
“ਰਾਂਡ ਨ ਬੈਸਈ ਪ੍ਰਭ ਪੁਰਖ ਚਿਰਾਣੇ । ” 

- ਬਿਹਾ ੫, ਛੰਤ ੪, ੩ : ੨ (544) 


“ਬਾਮਨ ਕੇ ਘਰ ਰਾਂਡੀ ਆਛੈ ਰਾਂਡੀ ਸਾਂਡੀ ਹਾਂਡੀ ਗੋ। ? 
- ਟੋਡੀ ਨਾਮ, ੩, ੧ 2 ੨ (718) 


“ਨਾਨਕ ਬਾਲਤਣਿ ਰਾਡੇਪਾ ਬਿਨੁ ਪਿਰ ਧਨ ਕੁਮਲਾਣੀ। ” 
- ਸੂਹੀ ੧, ਛੰਤ ੧, ੧ : ੬ (763) 





ਨ 


- ਰਾਮ ੧, ਓਅੰ ੪੪ : ੧ (936) 


- ਆਸਾ ੧, ਵਾਰ ੪ਸ, ੧, ੨ : ੫ (464) 


“ਏਹੁ ਭੂਪਤਿ ਰਾਣੇ ਰੰਗ ਦਿਨ ਚਾਰਿ ਸੁਹਾਵਣਾ । ”” 
- ਸੋਰ ੪, ਵਾਰ ੬ : ੧ (645) 


“ਸਭ ਕਿਛੁ ਬਿਆਪਤ ਬਿਨੁ ਹਰਿ ਰੰਗ ਰਾਤਿ। ” 

- ਗਉ ੫, ੮੮, ੪ : ੪ (182) 
“ਨਾਮ ਸੰਗਿ ਮਨ ਤਨਹਿ ਰਾਤ। ? (ਰਤਾ ਰਹੁ) 

- ਮਾਲੀ ੫, ੫, ੪ : ੩ (987) 
“ਅੰਮ੍ਰਿਤਾ ਰਸੁ ਪੀਉ ਰਸਨਾ ਨਾਨਕ ਹਰਿ ਰੰਗਿ ਰਾਤ। ? (ਰੰਗੀਜ ਕੇ) 

- ਕਾਨ ੫, ੧੫, ੪ : ੧ (1301) 


“ਸਬਦ ਸੁਰਤਿ ਸੁਖੁ ਊਪਜੈ ਪ੍ਰਭ ਰਾਤਉ ਸੁਖ ਸਾਰੁ। ” (ਲਗਾ, ਰਚਿਆ) 


- ਸਿਰੀ ੧, ੧੪, ੧ : ੨ (62) 
“ਮੁਕਤੋ ਰਾਤਉ ਰੰਗਿ ਰਵਾਤਉ। ”” 
(ਲਗਾ/ਜੁੜਿਆ ਹੋਇਆ ਹੈ ਭਾਵ ਪਿਆਰ ਕਰਦਾ ਹੈ) 
- ਆਸਾ ੧, ੧੨, ੩ : ੧ (352) 
“ਨਾਨਕ ਰਾਤਉ ਰੰਗਿ ਗੋਪਾਲ। ? (ਰਤਾ ਹਾਂ) 
- ਰਾਮ ੫. ੧੬, ੪ : ੪ (887) 
ਰਾਤਓ - 
““ਬੀਚਾਰਿ ਸਤਿਗੁਰੁ ਮੁੰਝੈ ਪੂਛਿਆ ਭਵਰੁ ਬੇਲੀ ਰਾਤਓ। ”” (ਰਤਾ ਹੋਇਆ) 
- ਆਸਾ ੧, ਛੰਤ ੫, ੨ : ੩ (439) 
(2) ਰਜਨੀ, ਦਿਨ ਦਾ ਹਨੇਰਾ ਪੱਖ 
“ਸੁਖੁ ਪ੍ਰਿਅ ਸੁਹਾਗ ਪਲਕ ਰਾਤ। ”” 
- ਕਾਨ ੫, ੪੨, ੧ : ੨ (1306) 


ਰਾਤੜਿਆ --- ਰਤਾ ਹੋਇਆ, ਰਚਿਆ ਪਿਆ 
“ਰਾਵੇ ਰੰਗਿ ਰਾਤੜਿਆ ਮਨੁ ਲੀਅੜਾ ਦੀਤਾ ਰਾਮ। ? 
- ਆਸਾ ੧, ਛੱਤ ੧, ੪ : ੨ (436) 


“ਮਨ ਬੈਰਾਗੀ ਘਰਿ ਵਸੈ ਸਚ ਭੈ ਰਾਤਾ ਹੋਇ। (ਭਾਵ ਪਿਆਰ ਕਰਦਾ) 
- ਸਿਰੀ ੧, ੧੮,੫:੧(21) 





3718 


““ਤਪਸੀ ਤਪਹਿ ਰਾਤਾ। ” (ਮਗਨ) 
- ਸਿਰੀ ੫, ਅਸ ੨੭, ੨ : ੩ (71) 


“ਤੂੰ ਨਿਰਬਾਣੂ ਰਸੀਆ ਰੰਗਿ ਰਾਤਾ। ” 


- ਮਾਝ ੫, ੨੮, ੩ : ੨ (102) 
“ਤਨ ਮਹਿ ਮੈਲੁ ਨਾਹੀ ਮਨੁ ਰਾਤਾ। ” (ਰੰਗਿਆ ਹੋਇਆ) 
- ਗਉ ੧, ੧੦,੪:੧(154) 
“ਜੈ ਸਿਉ ਰਾਤਾ ਤੈਸੋ ਹੋਵੈ। ” (ਪ੍ਰੇਮ ਲਾਇਆ ਹੈ) 
- ਆਸਾ ੧, ਅਸ ੧, ੩ : ੩ (411) 
“ਲਾਲਚ ਬਿਖੁ ਕਾਮ ਲੁਬਧ ਰਾਤਾ ਮਨਿ ਬਿਸਰੇ ਪ੍ਰਭ ਹੀਰੇ। ” (ਰੰਗਿਆ ਹੋਇਆ) 
- ਆਸਾ ਧੰਨਾ, ੧, ੧ : ੨ (487) 
“ਸਬਦਿ ਅਤੀਤ ਅਨਾਹਦਿ ਰਾਤਾ ਆਕੁਲ ਕੈ ਘਰਿ ਜਾਉ ਗੋ। ” (ਲੀਨ ਹੋਇਆ) 
- ਰਾਮ ਨਾਮ, ੨, ੧ : ੨ (973) 
“ਤਿਸ ਸਿਉ ਪ੍ਰੀਤ ਛਾਡਿ ਅਨ ਰਾਤਾ ਕਾਹੂ ਸਿੰਰੈ ਨ ਲਾਵਣਾ। ” (ਭਾਵ ਪ੍ਰੀਤ ਜੋੜੀ) 
- ਮਾਰੂ ੫, ਸੋਲਾ ੧੪, ੮ : ੩ (1086) 
(2) ਰਸ ਗਿਆਤਾ 
“ਤੇਜਨ ਮਹਿ ਤੇਜਵੰਸੀ ਕਹੀਅਹਿ ਰਸੀਅਨ ਮਹਿ ਰਾਤਾ। ”” 
- ਗੂਜ ੫, ਅਸ ੧, ੨ : ੨ (507) 
(3) ਪ੍ਰੇਮ ਵਾਲਾ, ਲਗਨ ਲਗੀ ਵਾਲਾ 
“ਮਨਿ ਨਹੀ ਪ੍ਰੀਤਿ ਕਹੈ ਮੁਖਿ ਰਾਤਾ। ”? 
- ਸੂਹੀ ੫, ੭, ੩ : ੨ (738) 
(4) ਸਮਾਇਆ ਹੋਇਆ, ਵਿਆਪਕ 
“ਮਨ ਤਨ ਅੰਤਰਿ ਏਕੁ ਪ੍ਰਭ ਰਾਤਾ। ”” 
- ਗਉ ੫. ਸੁਖ ੧੯, ੮ : ੯ (289) 
“ਪੂਰਨ ਪਰਮੇਸੁਰ ਸੁਆਮੀ ਘਟਿ ਘਟਿ ਰਾਤਾ ਮੇਰਾ ਪ੍ਰਭੁ । ” 
- ਰਾਮ ੫, ੩੮, ੧ : ੨ (894) 


ਰਾਤ, ਦਿਨ ਦਾ ਹਨੇਰਾ ਪੱਖ 
“ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ । ”” 
- ਜਪੁ ੧, ੩੮ਸ : ੧ (8) 
“ਮੈ ਰਾਤਿ ਦਿਹੈ ਵਡਿਆਈਆਂ। ”” (ਰਾਤੀਂ) 
- ਸਿਰੀ ੧, ਅਸ ੨੮, ੨੪ : ੨ (73) 
“ਰਾਤਿ ਅਨੇਰੀ ਸੂਝਸਿ ਨਾਹੀ ਲਜੁ ਟੂਕਸਿ ਮੂਸਾ ਭਾਈ ਰੇ। ” (ਅਵਿਦਿਆ ਰੂਪ 
ਰਾਤ) 
- ਗਉਂ ੧, ੧੬, ੨ : ੨ (156) 
“ਰਾਤਿ ਕਾਰਣਿ ਧਨੁ ਸੰਚਿਐ ਭਲਕੇ ਚਲਣੁ ਹੋਇ। ”! (ਭਾਵ ਜੀਵਨ) 
- ਸੂਹੀ ੩, ਵਾਰ ੭ਸ, ੨, ੨ : ੧ (787) 
“ਈਹਾ ਬਸਨਾ ਰਾਤਿ ਮੂੜੇ । (ਥੋੜਾ ਚਿਰ) 
- ਰਾਮ ੫, ੨੩, ੧" : ੨ (889) 


ਰਾਤਿਆ ---- ਰੰਗੇ ਹੋਏ, ਲਗੇ ਹੋਏ, ਪ੍ਰੇਮ ਕਰਦੇ 





ਨ 


“ਕਿਰਪਾ ਪਾਏ ਸਹਜਾਏ ਦਰਸਾਏ ਅਬ ਰਾਤਿਆ ਗੋਵਿੰਦ ਸਿਉ। ” 

- ਆਸਾ ੫. ੧੫੩, ੧ : ੧ (408) 
ਜੁੜੇ ਹੋਇਓ, ਰੰਗੇ ਹੋਇਓ 
“ਗਾਵਹੁ ਗਾਵਹੁ ਰੰਗਿ ਰਾਤਿਹੋ ਭਾਈ ਹਰਿ ਸੇਤੀ ਰੰਗੁ ਲਾਇ। ”” 

- ਸੋਰ ੫, ਅਸ ੩, ੧ : ੨ (639) 


(1) ਰਾਤਾਂ 
“ਰਾਤੀ ਰੁਤੀ ਥਿਤੀ ਵਾਰ। ” 
- ਜਪੁ ੧, ੩੪ : ੧ (7) 
“ਭੈ ਭਾਇ ਭਗਤਿ ਕਰਹਿ ਦਿਨੁ ਰਾਤੀ ਹਰਿ ਜੀਉ ਵੇਖੈ ਸਦਾ ਹਦੂਰਿ। ” (ਰਾਤ) 
- ਸਿਰੀ ੩, ੫੪, ੨ : ੨ (34) 
“ਰਾਤੀ ਉਘੇ ਦਬਿਆ ਨਵੇ ਸੋਤ ਸਭਿ ਢਿਲਾ। ? (ਰਾਤ ਸਮੇ) 
- ਗਉ ੪, ਵਾਰ ੯ਸ, ੪, ੨ : ੨ (304) 
“ਸਭਿ ਰਾਤੀ ਸੋਹਾਗਣੀ ਮੈ ਡੋਹਾਗਣਿ ਕਾਈ ਰਾਤਿ ਜੀਉ। ” (ਰਾਤਾਂ) 
- ਰਾਮ ੧, ਕੁਚ ੧: ੧੬ (762) 
(2) ਰੰਗੀ 
“ਭੈ ਸਚਿ ਰਾਤੀ ਦੇਹੁਰੀ ਜਿਹਵਾ ਸਚੁ ਸੁਆਉ। ”? 
- ਸਿਰੀ ੧, ੧੫, ੨ : ੨ (19) 
ਰਾਤੀ ਸਹਜੇ ਹਰਿਗੁਣ ਗਾਵਣਿਆ। ” 
(ਰਤੀ/ਰੰਗੀ ਹੋਈ) 
- ਮਾਝ ੩, ਅਸ ੧੭, ੧: ੨(119) 
“ਗੁਰ ਸਬਦੇ ਰਾਤੀ ਸਹਜੇ ਮਾਤੀ ਅਨਦਿਨੁ ਰਹੈ ਸਮਾਏ । ” (ਲਗੀ ਹੋਈ) 
- ਗਉ ੩, ਛੰਤ ੧, ੩ : ੫ (244) 


ਹੋਰ ਰੂਪ: 
ਰਾਤਤ - 
“ਕਰਉ ਬਰਾਬਰਿ ਜ਼ੋ ਪ੍ਰਿਅ ਸੰਗਿ ਰਾਤੀ ਇਹ ਹਉਮੈ ਕੀ ਢੀਠਾਈ। ” (ਰਤੀਆਂ 
ਹੋਈਆਂ) 


- ਮਲਾ ੫, ੬, ੧ : ੨ (1267) 
(3) ਰਤੀ ਵੀ, ਥੋੜੀ ਵੀ 
“ਸਤਿ ਹੋਵਨੁ ਮਨਿ ਲਗੈ ਨ ਰਾਤੀ। ? 
- ਗਉਂ ੫, ੯੮, ੨ : ੨ (185) 
“ਸਰੀਰ ਕਟਾਇ ਹੋਮੈ ਕਰਿ ਰਾਤੀ। ” (ਰਤੀ ਰਤੀ ਕਰ ਕੇ) 
- ਗਉ ੫. ਸੁਖ ੩, ੧ : ੭ (265) 
“ਤਿਤੁ ਤਨਿ ਮੈਲੁ ਨ ਰਾਤੀ ਹਰਿ ਪੁਭਿ ਰਾਤੀ ਮੇਰਾ ਪੁਭੁ ਮੇਲਿ ਮਿਲਾਏ । ? 
- ਸੂਹੀ ੩, ਛੰਤ ੬, ੨ : ੩ (771) 
(ਦੂਜੇ “ਰਾਤੀ” ਦਾ ਅਰਥ ਪ੍ਰੇਮ ਵਿਚ ਲਗੀ ਹੋਈ 
ਭਾਵ ਮਗਨ, “ਰਤੀ? ਹੈ) 
(4) ਮਸਤ 





3720 


“ਸੈ ਮਨਿ ਤਨਿ ਹਰਿ ਭਾਵੈ ਪ੍ਰਭ ਸੰਗਮਿ ਰਾਤੀ ਰਾਮ। ” (ਪ੍ਰਭੂ ਮਿਲਾਪ ਵਿਚ ਮਸਤ) 
- ਆਸਾ ੧, ਛੰਤ ੧, ੨ : ੨ (436) 


(1) ਲਗੇ ਹੋਏ, ਜੁੜੇ ਹੋਏ, ਰਤੇ ਹੋਏ, ਰਚੇ ਹੋਏ 
“ਨਾਨਕ ਨਿਰਮਲ ਊਜਲੇ ਜੋ ਰਾਤੇ ਹਰਿ ਨਾਇ। ” 

- ਸਿਰੀ ੧, ਅਸ ੭, ੮ : ੩ (57) 
“ਤੁਮ ਹਰਿ ਸੇਤੀ ਰਾਤੇ ਸੰਤਹੁ । ” 

- ਗਉ ੫. ੧੩੫, ੧ : ੧ (209) 
ਹੋਰ ਰੂਪ: 
“ਗੁਣ ਸੰਗਿ ਰਹੰਸੀ ਖਰੀ ਸਰਸੀ ਜਾ ਰਾਵੀ ਰੰਗਿ ਰਾਂਤੈ । (ਰਤੇ) 

- ਸੂਹੀ ੧, ਛੰਤ ੩, ੨ : ੩ (765) 
ਰਾਤੋ - 
“ਉਆਹੂ ਸਿਉ ਮਨੁ ਰਾਤੋ । ” (ਜੁੜਿਆ/ਰਤਾ ਹੈ) 

- ਗਉ ੫, ੧੫੭", ੧: ੨ (214) 

“ਮਨੁ ਤਨੁ ਰਾਤੋ ਹਰਿ ਕੈ ਰੰਗਿ। (ਰੰਗਿਆ ਹੋਇਆ) 

- ਰਾਮ ੫, ੩੧, ੨ : ੪ (892) 


“ਕਰਿ ਕਿਰਪਾ ਸਾਧੂ ਜਨ ਭੇਟੇ ਨਿਤ ਰਾਤੌ ਹਰਿ ਨਾਮ ਰੰਗਿ। ” (ਰੰਗਿਆ ਹੋਇਆ) 


- ਬਸੰ ੫, ੧੫, ੧ : ੨ (1184) 
(2) ਰਾਤ ਨੂੰ 
“ਸਾਸਿ ਸਾਸਿ ਨ ਘੜੀ ਵਿਸਰੈ ਪਲੁ ਮੂਰਤੁ ਦਿਨੁ ਰਾਤੇ । ” 
- ਗਉ ੫. ਛੰਤ ੧, ੧ : ੫ (247) 
“ਪਿਰਿ ਛੋਡੀ ਸੁਤੀ ਅਵਗਣਿ ਮੁਤੀ ਤਿਸੁ ਧਨ ਵਿਧਣ ਰਾਤੇ । ” (ਰਾਤ ਨੂੰ) 
- ਤੁਖਾਂ ੧, ਛੰਤ ੪, ੧: ੩ (1111) 
“ਜਨ ਸੰਗਿ ਰਾਤੇ ਦਿਨਸੁ ਰਾਤੇ ਇਕ ਨਿਮਖ ਮਨਹੁ ਨ ਵਿਸਰੈ । ” 
- ਮਲਾ ੫, ਛੰਤ ੧, ੧ : ੩ (1278) 
(ਪਹਿਲੇ “ਰਾਤੇ” ਦੇ ਅਰਥ ਹਨ ਜੁੜੇ ਹੋਏ, ਰਤੇ ਹੋਏ ਹੈ) 


“ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਉ ਰਾਦੇ। ” (ਖਿਆਲਾ ਹੀ ਛੱਡ 
ਦਿੱਤਾ) 
- ਰਾਮ ਕਬ, ੩, ੫ : ੧ (969) 


“ੀਨੁ ਪਕਰਿ ਫਾਂਕਿਓ ਅਰੁ ਕਾਟਿਓ ਰਾਂਧਿ ਕੀਓ ਬਹੁ ਬਾਨੀ। ” 

- ਸੋਰ ਰਵਿ, ੨, ੨ : ੧ (658) 
ਤਿਆਰ ਕੀਤੀ ਹੋਈ ਭਾਵ ਵਾਹੀ ਹੋਈ, ਬੀਜੀ ਹੋਈ ਨੂੰ 
“ਇਕਿ ਰਹਦੇ ਰਹਿ ਗਏ ਇਕਿ ਰਾਧੀ ਗਏ ਉਜਾੜਿ। ” 





3721 


- ਸਲੋ ਫਰ, ੩੭ : ੨ (1379) 


“ਜੇਹਾ ਰਾਧੇ ਤੇਹਾ ਲੁਕੈ ਬਿਨੁ ਗੁਣ ਜਨਮੁ ਵਿਣਾਸੁ । ” 
- ਸਿਰੀ ੧, ਅਸ ੬, ੧ : ੩ (56) 


ਰਾਜਨ, ਰਾਜਾ 
“ਕੋਇ ਨ ਰਹਿ ਹੈ ਰਾਜਾ ਰਾਨਾ। ”? 


- ਭੈਰ ਕਬ, ੨, ੧ : ੨ (1157) 


“ਊਚੇ ਮੰਦਰ ਮਹਲ ਅਰੁ ਰਾਨੀ । ” 

- ਆਸਾ ੫. ੮੬, ੩ : ੧ (392) 
“ਕੰਤ ਪਕਰਿ ਹਮ ਕੀਨੀ ਰਾਨੀ। ” (ਸਤਿਕਾਰ ਯੋਗ ਇਸਤ੍ਰੀ) 

- ਆਸਾ ੫, ੯੫, ੩ : ੪ (394) 
“ਆਆਸਿ ਪਾਸਿ ਪੰਚ ਜੋਗੀਆ ਬੈਠੇ ਬੀਚਿ ਨਕਟ ਦੇ ਰਾਨੀ। ” (ਭਾਵ ਇਸਤ੍ਹੀ) 

- ਆਸਾ ਕਬ, ੪, ੧ : ੨ (476) 


- ਗਉ ੧, ਅਸ ੧੬, ੧: ੧ (228) 


ਚਮਿਆਰ ਦੀ ਖੁਰਪੀ, ਮੋਚੀ ਦਾ ਇਕ ਹਥਿਆਰ 
“ਨਹੀ ਰਾਂਬੀ ਠਾਉ ਰੋਪਉ। ”” 
- ਸੋਰ ਰਵਿ, ੭, ੧ : ੨ (659) 


(1) (ਸੰ.) ਸਰਬ ਵਿਆਪੀ, ਪ੍ਰਭੂ 
“ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ। ” 
- ਗੂਜ ੪, ਸੋਦ ੪, ੧ : ੧(10) 
(2) ਰਾਮਚੰਦ, ਸੂਰਜਵੰਸ਼ੀ ਅਯੋਧਿਆ ਦੇ ਰਾਜਾ ਦਸ਼ਰਥ ਦਾ ਪੁੱਤਰ 
“ਨਾਨਕ ਨਿਰਭਉ ਨਿਰੰਕਾਰੁ ਹੋਰਿ ਕੇਤੇ ਰਾਮ ਰਵਾਲ। ”” 
- ਆਸਾ ੧, ਵਾਰ ੪ ਸ, ੧, ੨ : ੧ (464) 
“ਗਾਵਨਿ ਸੀਤਾ ਰਾਜੇ ਰਾਮ। ”? 
- ਆਸਾ ੧, ਵਾਰ ੫ ਸ, ੧, ੨ 2 ੮ (465) 
(3) ਹੇ ਰਾਮ, ਹੇ ਪ੍ਰਭੂ 
“ਰਾਮ ਮੋ ਕਉ ਹਰਿ ਜਨ ਮੇਲਿ ਪਿਆਰੇ। ” 
- ਗੂਜ ੪, ੩, ੧ : ੧ (493) 
(4) ਭਾਵ ਪ੍ਰਭੂ ਦਾ, ਆਤਮਕ 
“ਨਿਰਭਉ ਭਏ ਰਾਮ ਬਲ ਗਰਜਿਤ ਜਨਮ ਮਰਨ ਸੰਤਾਪ ਹਿਰਿਓ। ”” 
- ਮਾਰੂ ਨਾਮ, ੧, ੨ : ੨ (1105) 
(5) ਰਾਮ ਗਣ ਦਾ ਸੰਖੇਪ, ਦੇਵਦੂਤ 
(ਕੇਵਲ ਮਹਾਨਕੋਸ਼ ਬਾਕੀ ਸਭ ਅਰਥ 'ਪ੍ਰਭੂ ” ਹੀ ਕਰਦੇ ਹਨ) 





ਇਨ 


- ਗਉ ਕਬ, ੧੭, ੧ : ੧ (326) 


- ਸਿਰੀ ਤ੍ਰਿਲੋ, ੨, ੫ : ੨ (95) 
“ਰਾਮਈਆ ਹਉ ਬਾਰਿਕੁ ਤੇਰਾ। ” 
- ਆਸ ਕਬ, ੧੨, ੧ : ੧ (478) 


ਪ੍ਰਭੂ ਨਾਮ ਦੇ ਸਰੋਵਰ ਵਿਚ 
“ਨਿਤਪ੍ਰਤਿ ਨਾਵਣੁ ਰਾਮਸਰਿ ਕੀਜੈ । ” 
- ਗਉਂ ੫, ੧੬੪, ੧" : ੧ (198) 


- ਗਉ ਕਬ, ਅਸ ੪੨, ੧: ੨ (331) 
(2) ਚੌਥੇ ਗੁਰੂ ਗੁਰੂ ਰਾਮਦਾਸ ਜੀ ਨੂੰ 
“ਅਮਰਦਾਸਿ ਅਮਰਤੁ ਛਤ੍ਹ ਗੁਰ ਰਾਮਹਿ ਦੀਅਉ। ”” 

- ਸਵ ਮਥੁ, ੧ : ੪ (1408) 
ਇਕ ਰਾਗਨੀ ਜੋ ਪ੍ਰਾਤੇਕਾਲ ਗਾਈ ਜਾਂਦੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਹ 
ਅਠਾਰ੍ਹਵੀ' ਥਾਂ ਤੇ ਆਈ ਹੈ 
“ਰਾਮਕਲੀ ਰਾਮੁ ਮਨਿ ਵਸਿਆ ਤਾ ਬਨਿਆ ਸੀਗਾਰੁ। ” 

- ਰਾਮ ੩, ਵਾਰ ੮ ਸ, ੩, ੨ : ੧ (950) 
ਰਖਿਆ ਦੀ ਲਕੀਰ, ਰਾਮਚੰਦਰ ਜੀ ਦੀ ਕਾਰ (ਲਕੀਰ) ਜੋ ਸੀਤਾ ਦੇ ਬਚਾਉ ਲਈ 
“ਚਉਗਿਰਦ ਹਮਾਰੈ ਰਾਮਕਾਰ ਦੁਖੁ ਲਗੈ ਨ ਭਾਈ। ”” 

- ਬਿਲਾ ੫, ੭੯, ੧: ੨ (819) 
ਪ੍ਰਭੂ ਦੇ ਗੁਣ 
“ਰਸਨਾ ਰਮਹੁ ਰਾਮਗੁਣ ਨੀਤ। ” 

- ਗਉ ੫, ੯੭, ੧: ੩ (185) 
ਹੋਰ ਰੂਪ: 
ਰਾਮਗੁਨ - 
“ਹਰਿ ਰੰਗਿ ਰਾਤਾ ਮਨੁ ਰਾਮਗੁਨ ਗਾਵੈ । ? 

- ਪੁਭਾ ੫, ੮, ੧ : ੧ (1340) 
ਰਾਜਾ ਦਸ਼ਰਥ ਦਾ ਪੁੱਤਰ, ਸੀਤਾ ਦਾ ਪਤੀ 


“ਤੁਮ ਸਰਨਾਗਤਿ ਰਾਜਾ ਰਾਮਚੰਦ ਕਹਿ ਰਵਿਦਾਸ ਚਮਾਰਾ । ”? 
- ਸੋਰ ਰਵਿ, ੬, ੫ 2 ੨ (659) 


ਹੋਰ ਰੂਪ: 





ਦੀ ਹੀ 


ਰਾਮਚੰਦਿ - 
“ਰਾਮਚੰਦਿ ਮਾਰਿਓ ਅਹਿ ਰਾਵਣੁ। ? (ਰਾਮਚੰਦਰ ਨੇ) 
- ਰਾਮ ੧, ਸਿਗੋ ੪੦ : ੩ (942) 
ਰਾਮਚੰਦੁ - 
“ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ। ”” 
- ਗੋਂਡ ਨਾਮ, ੭, ੩ : ੧ (875) 


ਰਾਮ (ਪ੍ਰਭੂ) ਦਾ 
““ਪੂਰਬਲੋ ਕ੍ਰਿਤ ਕਰਮੁ ਨ ਮਿਟੈ ਰੀ ਘਰ ਗੇਹਣਿ ਤਾਚੇ ਜਾਪੀਅਲੇ ਰਾਮਚੇ ਨਾਮੰ। ” 
- ਧਨਾ ਤ੍ਰਿਲੋ, ੧, ੬ : ੧ (695) 


ਰਾਮਜਸੁ ---- ਪੁਭੁ ਦੀ ਵਡਿਆਈ 


ਰਾਮਜੀਉ 


“ਜੋ ਜੋ ਸੁਨੈ ਰਾਮਜਸੁ ਨਿਰਮਲ ਤਾ ਕਾ ਜਨਮ ਮਰਣ ਦੁਖੁ ਨਾਸਾ। ”” 
- ਸਾਰ ੫, ੨੩, ੨ : ੧ (1209) 


- ਧਨਾ ੫, ੪, ੧ : ੧ (671) 


- ਰਾਮ ੪, ੨, ੧" : ੧(881) 


ਰਾਮਜਨਾ - 
ਕਾ ਮਿਲਿ ਭਇਆ ਅਨੰਦਾ ਹਰਿ ਨੀਕੀ ਕਥਾ ਸੁਨਾਇ। ”” (ਪ੍ਰਭੂ ਦੇ ਸੇਵਕ, 


- ਰਾਮ ੪, ੨, ੧: ੧ (880) 


- ਰਾਮ ੫, ੨੯, ੩ : ੪ (892) 


“ਭਰਿ ਜੋਬਨਿ ਮੈ ਮਤਿ ਪੇਈਅੜੈ ਘਰਿ ਪਾਹੁਣੀ ਬਲਿ ਰਾਮਜੀਉ। ” 
- ਸੂਹੀ ੧, ਛੰਤ ੧, ੧ : ੧ (763) 


ਰਾਮਦਾਸ ---- (1) ਚੌਥੇ ਗੁਰੂ, ਗੁਰੂ ਰਾਮਦਾਸ ਜੀ 


“ਸੰਤਹੁ ਰਾਮਦਾਸ ਸਰੋਵਰੁ ਨੀਕਾ। ”” 
- ਸੋਰ ੫, ੫੭, ੧ : ੧ (623) 
(“ਦਰਪਣ ” “ਰਾਮਦਾਸ ਸਰੋਵਰ? ਦੇ ਅਰਥ “ਸਾਧ ਸੰਗਤ” ਕਰਦਾ ਹੈ) 
“ਗੁਰੁ ਰਾਮਦਾਸ ਘਰਿ ਕੀਅਉ ਪ੍ਗਾਸਾ। ” 
੍‌੍ - ਸਵ ੫, ਕਲ ੧ : ੫ (1407) 





3724 


(2) ਇਕ ਸੰਪਰਦਾ ਦੇ ਬੈਰਾਗੀ ਸਾਧੂ ਜੋ 
ਰਾਮਚੰਦਰ ਜੀ ਦੇ ਉਪਾਸਕ ਹੁੰਦੇ ਹਨ 
“ਜੋਗੀ ਜਤੀ ਬੈਸਨੋ ਰਾਮਦਾਸ। ”” 
- ਗੋਂਡ ੫, ੧੭, ੨ : ੩ (867) 
ਰਾਮਦਾਸਸਰ - ਗੁਰੂ ਰਾਮਦਾਸ ਜੀ ਦਾ 
ਬਣਵਾਇਆ ਸਰੋਵਰ, ਹਰਿਮੰਦਰ ਸਾਹਿਬ ਦਾ ਸਰੋਵਰ 
“ਹਰਿ ਹਾਂ ਨਾਨਕ ਕਸਮਲ ਜਾਹਿ ਨਾਇਐ ਰਾਮਦਾਸਸਰ। ”” 
- ਫੁਨ ੫, ੧੦ : ੪ (1362) 
(“ਦਰਪਣ ” ਅਰਥ “ਸਾਧਸੰਗਤਿ ਰੂਪੀ ਸਰੋਵਰ” ਹੀ ਕਰਦਾ ਹੈ) 
ਰਾਮਦਾਸਪੁਰ - ਅੰਮ੍ਰਿਤਸਰ ਦਾ ਪੁਰਾਣਾ ਨਾਂ 
“ਵਸਦੀ ਸਘਨ ਅਪਾਰ ਅਨੁਪ ਰਾਮਦਾਸਪੁਰ। ”” 
੍‌੍ - ਫੁਨ ੫, ੧੦ : ੩ (1362) 
ਹੋਰ ਰੂਪ: 
ਰਾਮਦਾਸਪੁਰਿ - 
“ਰਾਮਰਾਜ ਰਾਮਦਾਸਪੁਰਿ ਕੀਨੇ ਗੁਰਦੇਵ। ” 
- ਬਿਲਾ ੫, ੬੭, ੧ : ੨ (817) 
(“ਦਰਪਣ ” ਅਰਥ “ਸਤਿ ਸੰਗੀਆ ਦਾ ਟਿਕਾਣਾ” ਕਰਦੇ ਹਨ) 
ਰਾਮਦਾਸਾ --- ਦੇਵ ਮੰਦਰਾਂ ਵਿਚ ਕੀਰਤਨ ਕਰਨ ਵਾਲੇ ਭਗਤੀਏ 


“ਘੂੰਘਰ ਬਾਧਿ ਭਏ ਰਾਮਦਾਸਾ ਰੋਟੀਅਨ ਕੇ ਓਪਾਵਾ। ” 
- ਮਾਰੂ ੫. ੧੫, ੩ : ੧ (1003) 


ਰਾਮਦਾਸਿ --- ਗੁਰੂ ਰਾਮਦਾਸ ਦੇ 
“ਰਾਮਦਾਸਿ ਸਰੋਵਰ ਨਾਤੇ। ” 
- ਸੋਰ ੫, ੬੦, ੨ : ੩ (624) 
(“ਦਰਪਣ ” ਅਰਥ “ਸਤਸੰਗੀਆ ਦੀ ਸੰਗਤ ਵਿਚ ਕਰਦਾ ਹੈ) 
““ਰਾਮਦਾਸਿ ਗੁਰੂ ਜਗ ਤਾਰਨ ਕਉ ਗੁਰ ਜੋਤਿ ਅਰਜੁਨ ਮਾਹਿ ਧਰੀ। ” 
- ਸਵ ੫, ਮਥੁ ੪ : ੪ (1409) 
ਰਾਮਦਾਸੁ --- (1) ਰਾਮ/ਪ੍ਰਭੂ ਦਾ ਸੇਵਕ 
“ਹਰਿ ਜੀਉ ਨਾਮੁ ਪਰਿਓ ਰਾਮਦਾਸੁ । ” 
- ਸੋਰ ੫, ੧੩, ੧ : ੨ (612) 
(2) ਗੁਰੂ ਰਾਮਦਾਸ, ਸਿੱਖਾਂ ਦੇ ਚੌਥੇ ਗੁਰੂ 
“ਕਾਟੇ ਸੁ ਪਾਪ ਤਿਨੁ ਨਰਹੁ ਕੇ ਗੁਰੁ ਰਾਮਦਾਸੁ ਜਿਨ ਪਾਇਯਉ। ”” 
- ਸਵ ੫, ਹਰਿ ੨ : ੫ (1409) 


ਹੋਰ ਰੂਪ: 


=੩੩ 


ਰਾਮਦਾਸੈ - 
“ਮੋਹਰੀ ਪੁਤੁ ਸਨਮੁਖੁ ਹੋਇਆ ਰਾਮਦਾਸੈ ਪੈਰੀ ਪਾਇ ਜੀਉ। ”” (ਰਾਮਦਾਸ ਦੇ) 
- ਰਾਮ ਸੁੰਦ, ਸਦ ੬ : ੨ (924) 





ਦੀ ਹੀ 


- ਆਸਾ ਕਬ, ੫, ੧ : ੧ (476) 


- ਸਿਰੀ ੧, ਪਹ ੨, ੧ : ੫ (75) 
“ਰਾਮਨਾਮ ਜਪਿ ਏਕੰਕਾਰੁ । ” 
- ਗਉਂ ੫, ੯੭, ੩ : ੨ (185) 
ਹੋਰ ਰੂਪ: 
ਰਾਮਨਾਮਾ - 
“ਜਨ ਕੀ ਪੈਜ ਰਥੈ ਰਾਮਨਾਮਾ ਪ੍ਰਹਿਲਾਦ ਉਧਾਰਿ ਤਰਾਏ। ” (ਪ੍ਰਭੂ ਨਾਮ) 
- ਆਸਾ ੪, ਛੰਤ ੯, ੫ : ੪ (443) 
ਰਾਮਨਾਮਿ - 
“ਅੰਦਰੁ ਲਗਾ ਰਾਮਨਾਮਿ ਅੰਮ੍ਰਿਤ ਨਦਰਿ ਨਿਹਾਲੂ । ” (ਪ੍ਰਭੂ ਨਾਮ) 
- ਸਿਰੀ ੫, ੮੬, ੧ : ੩ (48) 
“ਇਸੁ ਜੁਗ ਮਹਿ ਰਾਮਨਾਮਿ 
ਨਿਸਤਾਰਾ। "(ਪ੍ਰਭੂ ਨਾਮ ਦੁਆਰਾ) 
- ਗਉ ੩, ੩੦, ੩ : ੧ (160) 
ਰਾਮਨਾਮੁ - 


“ਸੰਤਾ ਸੰਗਤਿ ਮਿਲਿ ਰਹੈ ਜਪਿ ਰਾਮਨਾਮੁ ਸੁਖੁ ਪਾਇ। ” 
- ਸਿਰੀ ੩, ੪੬, ੧ : ੨ (31) 


੨੩ 


ਰਾਮਨਾਮੈ - 
“ਮੇਰਾ ਮਨੁ ਤਨੁ ਲੀਨੁ ਭਇਆ ਰਾਮਨਾਮੈ ਮਤਿ ਗੁਰਮਤਿ ਰਾਮ ਰਸਾਲਾ। ? (ਰਾਮ 
ਨਾਮ (ਪ੍ਰਭੂ ਨਾਮ) ਵਿਚ) 
- ਮਾਲੀ ੪, ੫, ੧" : ੨ (985) 
“ਸਭ ਨਰ ਮਹਿ ਪ੍ਰਾਨੀ ਉਤਮੁ ਹੋਵੈ ਰਾਮਨਾਮੈ ਬਾਸੁ ਬਸੀਜੈ। ”” 
- ਕਲਿ ੪, ਅਸ ੪, ੪ : ੨ (1325) 


ਰਾਮਭਗਤ --- ਪ੍ਰਭੂ ਦੀ ਅਰਾਧਨਾ ਕਰਨ ਵਾਲਾ 
“ਕਬੀਰ ਪਾਟਨ ਤੇ ਉਜਰੁ ਭਲਾ ਰਾਮਭਗਤ ਜਿਹ ਠਾਇ। ”” 
- ਸਲੋ ਕਬ, ੧੫੧ :੧ (1372) 





3726 


ਪ੍ਰਭੂ ਪਿਆਰ ਦਾ ਉਚਾ ਸੁਆਦ 
“ਸਤਿਗੁਰ ਭੇਟਿ ਰਾਮਰਸੁ ਪਾਇਆ ਜਨ ਨਾਨਕ ਨਾਮਿ ਉਧਾਰੇ। ” 
- ਵਡ ੪, ਛੰਤ ੪, ੪ : ੫ (575) 


: ੧ (487) 
“ਸਖੀ ਸਹੇਲੀ ਰਾਮਰੰਗਿ ਰਾਤੀ ਮਨ ਤਨ ਇਛ ਪੁਜਾਏ । ” 
- ਬਿਲਾ ੫, ੫, ੪ : ੩ (803) 
ਪ੍ਰਭੂ ਨਾਮ-ਰਤਨ, ਪੁਭੁ ਨਾਮ ਦੀ ਅਮੋਲਕ ਵਸਤੂ 
“ਖਾਤ ਖਰਚਤ ਕਿਛੁ ਨਿਖੁਟਤ ਨਾਹੀ ਰਾਮ ਰਤਨੁ ਧਨੁ ਖਾਟਿਓ। ” 
- ਟੋਡੀ ੫, ੧੧, ੧: ੨ (714) 


ਪ੍ਰਭੂ ਨਾਮ ਦਾ ਜਾਪ ਕਰਨ ਵਾਲਾ, ਪ੍ਰਭੂ ਨਾਮ ਦਾ ਅਭਿਆਸੀ 
“-ਰਾਮਰਵੰਤਾ ਜਾਣੀਐ ਇਕ ਮਾਈ ਭੋਗੁ ਕਰੇਇ। ”” 
- ਬਸੰ ੧, ੧੧, ੩ : ੧ (1171) 

ਪ੍ਰਭੂ ਰਾਜਾ, ਰਾਜਾ ਰੂਪ ਪ੍ਰਭੂ, ਪ੍ਰਭੂ 
“ਇਕੁ ਦੁਖੁ ਰਾਮਰਾਇ ਕਾਟਹੁ ਮੇਰਾ। ” 

- ਗਉ ਕਬ, ੩੨, ੧ : ੧ (329) 
“ਰਾਮਰਾਇ ਸਿਉ ਭਾਵਰਿ ਲੈਹਉ ਆਤਮ ਤਿਹ ਰੰਗਿ ਰਾਤੀ। ” (ਪ੍ਰਭੂ) 

- ਆਸਾ ਕਬ, ੨੪, ੧ : ੨ (482) 
ਪੂਰੇ ਇਨਸਾਫ ਵਾਲਾ ਰਾਜ, ਨਿਆਂ ਵਾਲਾ ਰਾਜ 
“ਰਾਮਰਾਜ ਰਾਮਦਾਸਪੁਰਿ ਕੀਨੇ ਗੁਰਦੇਵ। ” 

- ਬਿਲਾ ੫, ੬੭, ੧ : ੨ (817) 
ਹੇ ਰਾਮ ਰਾਜੇ ! ਹੇ ਪ੍ਰਭੂ ! 
“ਸਾਧਨ ਆਸਾ ਚਿਤਿ ਕਰੇ ਰਾਮ- ਰਾਜਿਆ ਹਰਿ ਪਰ੍ਭ ਸੇਜੜੀਐ ਆਈ। ”? 

- ਸੂਹੀ ੪, ਛੰਤ ੬, ੩ : ੧ (776) 


ਹੋਰ ਰੂਪ: 
ਰਾਮਰਾਜੇ - 
“ਹਰਿ ਅੰਮ੍ਰਿਤ ਭਿੰਨੇ ਲੋਇਣਾ ਮਨੁ ਪ੍ਰੇਮਿ ਰਤੰਨਾ ਰਾਮਰਾਜੇ। ” (ਹੇ ਪ੍ਰਭੂ) 
- ਆਸਾ ੪, ਛੱਤ ੧੫, ੧ : ੧ (449) 


(1) ਹੇ ਰਾਮ! ਹੇ ਪ੍ਰਭੂ ! 
“ਤਿਨ ਦਾਸਨਿ ਦਾਸ ਕਰਹੁ ਹਮ ਰਾਮਾ। ” 

- ਗਉਂ ੪, ੪੦, ੨: ੨ (164) 
(2) ਰਾਮ ਦੀ ਭਾਵ ਪ੍ਰਭੂ ਦੀ, ਪ੍ਰਭੂ ਨੂੰ 
“ਮਤਿ ਮਾਤਾ ਮਤਿ ਜੀਉ ਨਾਮੁ ਮੁਖਿ ਰਾਮਾ। ” (ਪ੍ਰਭੂ ਦੀ) 

- ਗਉਂ ੪, ੬੫, ੧: ੨ (172) 
“ਵਡਭਾਗੀ ਮਿਲੁ ਰਾਮਾ। ” (ਪ੍ਰਭੂ ਨੂੰ) 





ਵੀ 


- ਗਉਂ ੪, ੬੫, ੧: ੪ (173) 
“ਰਾਮਾ ਭਗਤਹ ਚੇਤੀਅਲੇ ਅਚਿੰਤ ਮਨੁ ਰਾਖਸੀ। ” (ਪ੍ਰਭੁ ਦੀ) 
- ਆਸਾ ਨਾਮ, ੫, ੧ : ੨ (486) 
(3) ਪ੍ਰਭੂ 
“ਜਹ ਜਹ ਦੇਖਉ ਤਹ ਤਹ ਰਾਮਾ। ” 
- ਗੋਂਡ ਨਾਮ, ੨, ੪ : ੧ (873) 


ਰਾਮ ਦਾ ਭਾਵ ਪ੍ਰਭੂ ਦਾ 
“ਰਾਮੁ ਰਮੈ ਸੋਈ ਰਾਮਾਣਾ। ” 

- ਗਉ ੫. ੧੪੦, ੧ : ੧(194) 
ਵੈਰਾਗੀ ਆਚਾਰੀਆ ਦਾ ਗੁਰੂ ਜਿਸ ਦਾ ਇਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਸੰਤ 
ਰਾਗ ਵਿਚ ਦਰਜ ਹੈ 
“ਰਾਮਾਨੰਦ ਸੁਆਮੀ ਰਮਤ ਬ੍ੁਹਮ। ” 

- ਬਸੰ ਰਾਮਾ, ੧, ੩ : ੧ (1195) 


- ਧਨਾ ਸੈਣ, ੧, ੩ : ੧ (695) 


- ਆਸਾ ੫, ੯੬, ੧ : ੧ (394) 


- ਜਪੁ ੧, ੩੭ : ੪ (8) 


- ਸਿਰੀ ੧, ੨੩, ੧ : ੧ (22) 


ਦੇਵਤਾ ਮੰਨਿਆ ਜਾਂਦਾ ਹੈ 
“ਰਾਮੁ ਨ ਕਬਹੂ ਚੇਤਿਓ ਹੁਣਿ ਕਹਣਿ ਨ ਮਿਲੈ ਖੁਦਾਇ। ” 
- ਆਸਾ ੧, ਅਸ ੧੧, ੬ : ੩ (417) 
“ਰੋਵੈ ਰਾਮੁ ਨਿਕਾਲਾ ਭਇਆ। ”” 
- ਰਾਮ ੩, ਵਾਰ ੧੪ਸ, ੧, ੧ : ੫ (953) 
“ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ। ” 
- ਸਵ ੧, ੭ : ੨ (1390) 


(1) ਰਾਮ ਦੇ ਭਾਵ ਪ੍ਰਭੂ ਦੇ 





3728 


“ਸਤਸੰਗਤਿ ਮਿਲਿ ਰਾਮਰਸੁ ਪਾਇਆ ਹਰਿ ਰਾਮੈ ਨਾਮਿ ਸਮਾਤੇ। ”” 

- ਗਉ ੪, ੫੪, ੧ : ੨ (169) 
“ਮੁਆ ਕਬੀਰੁ ਰਮਤ ਸ੍ਰੀ ਰਾਮੈ। ? 

(ਰਾਮ/ ਪ੍ਰਭੂ ਨੂੰ) 

- ਗਉ ਕਬ, ੧੫, ੫ : ੨ (326) 
(2) ਰਾਮ ਭਾਵ ਪ੍ਰਭੂ 
“ਹਿਰਦੈ ਰਾਮੁ ਮੁਖਿ ਰਾਮੈ ਹੋਇ।” 

- ਗਉ ਕਬ, ੨੯, ੩ : ੨ (329) 
“ਕਹੈ ਕਬੀਰੁ ਰਾਮੈ ਹੋਇ ਨਿਬਰਿਓ। ”” 

- ਭੈਰ ਕਬ, ੫, ੪ : ੨ (1158) 


- ਆਸਾਂ ੪, ਛੰਤ ੯, ੨ : ੧ (443) 
ਗੁਰਮੁਖੀ ਲਿਪੀ ਦਾ 32ਵਾਂ ਅੱਖਰ, “ਰ” 
“ਰਾਰਾ ਰੰਗਹੁ ਇਆ ਮਨੁ ਅਪਨਾ। ” 
- ਗਉ ੫. ਬਾਅ ੧੦ 


ਝਗੜਾ 
“ਰਾਰਿ ਕਰਤ ਝੂਠੀ ਲਗਿ ਗਾਥਾ। ”” 


- ਆਸਾ ੫, ੨੨, ੧ : ੨ (376) 
(1) “ਰ” ਅੱਖਰ ਦੁਆਰਾ 
ਰਾਂਰੈ ਰਵਿ ਰਹਿਆ ਸਭ ਅੰਤਰਿ ਜੇਤੇ ਕੀਏ ਜੰਤਾ। ? 
- ਆਸਾ ੧, ਪਟੀ ੩੦ : ੧ (434) 
(2) ਝਗੜੈ 
““ਰਾਰੈ ਰੂਪਿ ਨਿਰਾਲਮੁ ਬੈਠਾ ਨਦਰਿ ਕਰੇ ਵਿਚਿ ਛਾਇਆ। ” 
- ਆਸਾ ੧, ੮, ੩ : ੨ (351) 
(ਮਹਾਨ ਕੋਸ਼ ਇਸ ਨੂੰ ਅਰਬੀ ਦੇ ਸ਼ਬਦ “ਰਅ ਰਅ” ਤੋ ਵਿਉਤਪਤ ਮੰਨ ਅਰਥ 
“ਅਦਭੁਤ, ਮਨੋਹਰ” ਕਰਦਾ ਹੈ) 
ਧੂੜ, ਰਜ 
“ਸਗਲ ਚਰਨ ਕੀ ਇਹੁ ਮਨੁ ਰਾਲਾ। ” 
- ਆਸਾ ੫, ੫੪, ੩ : ੨ (50) 
ਹੋਰ ਰੂਪ: 
ਰਾਲੀ - 
“ਜਨ ਨਾਨਕ ਸੰਗਤਿ ਸਾਧ ਹਰਿ ਮੇਲਹੁ ਹਮ ਸਾਧ ਜਨਾ ਪਗ ਰਾਲੀ। ” (ਧੁੜ) 
- ਧਨਾ ੪, ੪, ੪ : ੨ (668) 
ਰਾਲੀਐ ---- ਰੋਲਿਆ ਜਾਂਦਾ ਹੈ, ਸੁਟਿਆ ਜਾਂਦਾ ਹੈ, ਧੂੜ (ਰਾਲਾ) ਵਿਚ ਪਾਈਦਾ ਹੈ 
“ਖੋਟੋ ਪੂਠੋ ਰਾਲੀਐ ਬਿਨੁ ਨਾਵੈ ਪਤਿ ਜਾਇ। ” 





4 749 


- ਪ੍ਰਭਾ ੧, ੧੦, ੩ : ੨ (1330) 
(ਮਹਾਨ ਕੋਸ਼ ਅਰਥ ਦਿੰਦਾ ਹੈ “ਸਾਲ ਦੀ ਗੂੰਦ ਗਰਮ ਕਰਕੇ ਕੜਛਿਆਂ ਨਾਲ ਉਸ 
ਉਪਰ ਪਾਉਣਾ”, “ਪੁਰਾਣੇ ਸਮੇ ਵਿਚ ਅਪਰਾਧੀ ਨੂੰ ਦਿੱਤੀ ਜਾਂਦੀ ਇਕ ਪ੍ਰਕਾਰ ਦੀ 
ਸਜ਼ਾ” ਕਰਦਾ ਹੈ।) 


“ਰਾਵਉ ਸਹੁ ਆਪਨੜਾ ਪਭ ਸੰਗਿ ਸੋਹੰਤੀ। ” 
- ਆਸਾ ੫, ਛੰਤ ੧੨, ੧ : ੨ (460) 
(2) ਸਿਮਰਾਂ, ਸਿਮਰਨ ਕਰਾਂ 
“ਇਤ ਉਤ ਦੇਖਉ ਸਹਜੇ ਰਾਵਉ। ” 
- ਬਸੰ ੧, ਅਸ ੩, ੮ : ੧(1189) 


“ਆਪਣਾ ਮਨੁ ਦੀਆ ਹਰਿ ਵਰੁ ਲੀਆ ਜਿਉ ਭਾਵੈ ਤਿਉ ਰਾਵਏ । ? 
- ਆਸਾ ੧, ਛੰਤ ੧, ੪ : ੩ (436) 


“ਮਨਿ ਤਨਿ ਪ੍ਰੇਮੁ ਕਰੇ ਤਿਸੁ ਪ੍ਰਭ ਕਉ ਰਾਵਹ ਰਾਮ । ” 
- ਬਿਲਾ ੫, ਛੰਤ ੨, ੨ : ੨ (846) 
ਹੋਰ ਰੂਪ: 
ਰਾਵਹਿ - 
“ਸਦਾ ਪਿਰੁ ਰਾਵਹਿ ਆਪਣਾ ਤਿਨਾ ਸੁਖੇ ਸੁਖਿ ਵਿਹਾਇ। ” (ਭੋਗਦੀਆਂ) 
- ਸਿਰੀ ੩, ੬੧, ੨ : ੪ (38) 


“ਜੇ ਗੁਣਵੰਤੀ ਥੀ ਰੰਹੈ ਤਾ ਭੀ ਸਹੁ ਰਾਵਣ ਜਾਇ। ” 
- ਵਡ ੧, ੨, ੧ : ੨ (557) 
(2) ਲੰਕਾ ਦਾ ਰਾਜਾ ਜਿਸ ਨੇ ਸੀਤਾ ਹਰਣ ਕੀਤਾ ਸੀ 
“ਦਾਧੀਲੇ ਲੰਕਾ ਗੜ੍ਹ ਉਪਾੜੀਲੇ ਰਾਵਣ ਬਣੁ ਸਲਿ ਬਿਸਲਿ ਆਣਿ ਤੋਖੀਲੇ ਹਰੀ। ” 
- ਧਨਾ ਤ੍ਰਿਲੋ, ੧, ੫ : ੧ (695) 


- ਸਿਰੀ ੧, ੨੫, ੧ : ੧ (23) 


“ਸਰਬ ਕਲਿਆਣ ਜੇ ਮਨ ਮਹਿ ਚਾਹਹਿ ਮਿਲਿ ਸਾਧੂ ਸੁਆਮੀ ਰਾਵਣਾ। ” 
- ਮਾਰੂ ੫, ਸੋਲਾ ੧੪, ੪ : ੩ (1086) 
ਭੋਗਣ ਲਈ, ਮਾਨਣ ਲਈ, ਮੇਲ ਦਾ ਸੁਖ ਲੈਣ ਲਈ 
“ਸਭਿ ਸਹੀਆ ਸਹੁ ਰਾਵਣਿ ਗਈਆ 
ਹਉ ਦਾਧੀ ਕੈ ਦਰਿ ਜਾਵਾ।”? 


੨ ਵੜ ੧. ੩. ੧ ੨ ੯ (558) 





3730 


- ਗਉ ੧, ਅਸ ੯, ੫ : ੧ (224) 
ਭੋਗਦੇ, ਮਾਣਦੇ 
“ਹਰਿਹਾਂ ਹਉ ਬਲਿਹਾਰੀ ਤਿੰਨ ਜਿ ਹਰਿ ਰੰਗੁ ਰਾਵਣੇ । ” 
- ਫੁਨ ੫, ੨੨, ੪ (1363) 


- ਆਸਾ ਕਬ, ੨੧, ੧, ੨ (481) 


- ਮਾਰੂ ੫, ਅਸ ੫, ੮ : ੧ (1018) 


“ਜਿਨਿ ਗੜ ਕੋਟ ਕੀਏ ਕੰਚਨ ਕੇ ਛੋਡਿ ਗਇਆ ਸੋ ਰਾਵਨੁ । ” 

- ਮਾਰੂ ਕਬ, ੬, ੧: ੧(1104) 
ਹੇ ਜੋਗੀ, “ਅਲਖ਼” ਦੀ ਧੁਨੀ ਕਰ ਭਿਖਿਆ ਮੰਗਨ ਵਾਲੇ ! 
“ਪੰਚ ਚੇਲੇ ਵਸਿ ਕੀਜਹਿ ਰਾਵਲ ਇਹੁ ਮਨੁ ਕੀਜੈ ਡੰਡਾਤਾ। ? 

- ਗਉਂ ੧, ੧੫, ੧: ੨ (155) 


“ਉਡਿ ਉਡਿ ਰਾਵਾ ਝਾਟੈ ਪਾਇ। ” 
- ਆਸਾ ੧, ਵਾਰ ਪਸ, ੧, ੨ : ੩ (465) 


- ਧਨਾ ੧, ਛੰਤ ੩, ੫ : ੫ (690) 


ਧੂੜੀ 
“ਹੋਹੁ ਕ੍ਰਿਪਾਲੂ ਦੀਨ ਦੁਖ ਭੰਜਨ ਤੇਰਿਆ ਸੰਤਹ ਕੀ ਰਾਵਾਰ। ” 
- ਸਾਰ ੫, ੧੦੧, ੨ : ੧ (1223) 


“ਜਾਂ ਸੁਖ ਤਾ ਸਹੁ ਰਾਵਿਓ ਦੁਖਿ ਭੀ ਸੰਮਾਲਿਓਇ। ” 
- ਸੂਹੀ ੩, ਵਾਰ ੨੦ਸ, ੨, ੨ : ੧ (792) 
ਰਾਵਿਅੜਾ --- ਮਾਣਿਆ, ਭੋਗਿਆ 
“ਨਾਨਕ ਧਨੁ ਧੰਨੁ ਧੰਨੁ ਸੋਹਾਗਣਿ ਜਿਨਿ ਪਿਰੁ ਰਾਵਿਅੜਾ ਸਚੁ ਸਵਰਾ। ” 
- ਵਡ ੪, ੩, ੨ : ੪ (561) 





3731 


ਹੋਰ ਰੂਪ: 
ਰਾਵਿਅੜੀ - 
“'ਪਿਰਿ ਰਾਵਿਅੜੀ ਸਬਦਿ ਰਲੀ ਰਵਿ ਰਹਿਆ ਨਹ ਦੂਰੀ ਰਾਮ। ” (ਮਾਣਿਆ, 
ਭੋਗਿਆ) 
- ਸੂਹੀ ੧, ਛੰਤ ੩, ੩ : ੨ (765) 
(1) ਭੋਗਿਆ, ਮਾਣਿਆ 
“ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣਤ। ? 
- ਸਿਰੀ ੧, ੧੦, ੨ : ੧ (17) 
(2) ਸਿਮਰਿਆ 
“ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗੁ ਮਣਾ। ” (ਸਿਮਰਿਆ) 
- ਮਾਝ ੧, ਬਾਰਾ ੨ : ੭ (133) 
“ਫਰੀਦਾ ਕਾਲਜੇ ਜਿਨੀ ਨ ਰਾਵਿਆ ਧਉਲੀ ਰਾਵੈ ਕੋਇ। ” 
- ਸਲੋ ਫਰ, ੧੨ : ੧ (1378) 


“ਨਾਨਕ ਸਾ ਸੁਆਲਿਓ ਸੁਲਖਣੀ ਜਿ ਰਾਵੀ ਸਿਰਜਨਹਾਰਿ। ”” 
- ਸਿਰੀ ੪, ਵਾਰ ੧੬ਸ, ੩, ੧ : ੭ (89) 
ਹੋਰ ਰੂਪ: 
ਰਾਵੀਐ - 
“ਸੰਗੇ ਸੋਹੰਤੀ ਕੰਤ ਸੁਆਮੀ ਦਿਨਸੁ ਰੈਣੀ ਰਾਵੀਐ। ” (ਮਾਣੀਏ) 
- ਆਸਾ ੫, ਛੰਤ ੧੨, ੧ : ੩ (460) 
-<-੨ (1) ਮਾਣੀਏ, ਵੇਖੋ, “ਰਾਵੀ? 
(2) ਸਿਮਰੀਏ, ਬੋਲੀਏ 
“ਅੰਮ੍ਰਿਤੁ ਹਰਿ ਕਾ ਨਾਮੁ ਸਾਧਸੰਗਿ ਰਾਵੀਐ ਜੀਉ। ”” 
- ਧਨਾ ੫, ਛੰਤ ੧, ੧ : ੨ (691) 


“ਪਿਰ ਖੁਸੀਏ ਧਨ ਰਾਵੀਏ ਧਨ ਉਰਿ ਨਾਮੁ ਸੀਗਾਰੁ । ” 
- ਮਾਰੂ ੫, ਵਾਰ ੬ਸ, ੩, ੧ : ੧ (1088) 


“ਲਾਹਾ ਹਰਿ ਰਸੁ ਲੀਜੈ ਹਰਿ ਰਾਵੀਜੈ ਅਨਦਿਨੁ ਨਾਮੁ ਵਖਾਣੈ। ? 
- ਵਡ ੩, ਛੰਤ ੨, ੧ : ੩ (568) 


< ੩੩ 


ਭੋਗਦਾ ਹੈ, ਰਸ ਮਾਣਦਾ ਹੈ 
“ਜਿਨਿ ਪਿਰੁ ਸੰਗੇ ਜਾਣਿਆ ਪਿਰੁ ਰਾਵੇ ਸਦਾ ਹਦੂਰਿ। ” 

- ਸਿਰੀ ੩, ੬੨, ੧ : ੪ (38) 
“ਗੁਰਮੁਖਿ ਹਰਿ ਰਾਵੇ ਸੁਖ ਸਾਗਰੁ। ? (ਮਾਣਦਾ ਹੈ) 

- ਵਡ ੪, ੧, ੧ : ੨ (560) 





3732 


“ਸਚਾ ਸਬਦੁ ਭਤਾਰੁ ਹੈ ਸਦਾ ਸਦਾ ਰਾਵੇਇ। ”” 
- ਗਉ ੪, ਵਾਰ ੨੦ ਸ, ੩,੧: ੩ (311) 


(ਅ ੩੩੦ ੩੩ 


, ਮਾਣਦਾ ਹੈ 
“ਜੈ ਭਾਂਵੈ ਪਿਆਰਾ ਤੈ ਰਾਵੇਸੀ। ” 
- ਸ਼ੂਹੀ ੧, ਅਸ ੧, ੮ : ੨ (750) 


“ਮਿਲੁ ਸਖੀ ਸਹੇਲੜੀਹੋ ਹਮ ਪਿਰੁ ਰਾਵੇਹਾ। ”” 
- ਗਉ ੧. ਛੰਤ ੧, ੩ : ੧ (242) 


“ਹਰਿ ਜੀਉ ਇਉ ਪਿਰੁ ਰਾਂਵੈ ਨਾਰਿ।” 
- ਸਿਰੀ ੧, ਅਸ ੨, ੧ : ੧ (54) 
“ਲਾਖ ਕੋਟ ਖੁਸੀਆ ਰੰਗ ਰਾਵੈ ਜੋ ਗੁਰ ਲਾਗਾ ਪਾਈ ਜੀਉ। ” (ਮਾਣਦਾ ਹੈ) 
- ਮਾਝ ੫, ੨੩, ੧ : ੩ (101) 
““ਸਾਖਾ ਤੀਨਿ ਮੂਲੂ ਮਤਿ ਰਾਵੈ ਤੂੰ ਤਾਂ ਸਰਬ ਵਿਡਾਣੀ। ” (ਮਾਣਦੀ, ਸਿਮਰਦੀ) 
- ਆਸਾ ੩, ਅਸ, ੨੩, ੧ : ੨ (422) 


“ੜਾੜੈ ਰਾੜਿ ਕਰਹਿ ਕਿਆ ਪ੍ਰਾਣੀ 
ਤਿਸਹਿ ਧਿਆਵਹੁ ਜਿ ਅਮਰੁ ਹੋਆ। ” 
- ਆਸਾਂ ੧, ਪਟੀ ੩੩ : ੧ (434) 
-<<> ਗੁਸੇ ਹੋ ਜਾਵੇਗਾ 
“ਨਾਹੀ ਤ ਘਰ ਕੋ ਬਾਪੁ ਰਿਸਾਇ। ”? 
- ਭੈਰ ਨਾਮ, ੩, ੧ : ੩ (1163) 
“ਕਾਢਿ ਖੜਗੁ ਕੋਪਿਓ ਰਿਸਾਇ। ”” (ਛਿੱਥਾ ਪੈਣਾ) 
- ਬਸੰ ਕਬ, ੪, ੪ : ੧ (1194) 


“ਨਾਤਰੁ ਖਰਾ ਰਿਸੈ ਹੈ ਰਾਇ। ” 


- ਗਉ ਕਬ, ਵਾ ੩ : ੪ (344) 
(ਸੰ.) ਇੰਦਰੀਆਂ (ਦਰਪਣ, ਕੋਸ਼, ਗਿਰਾਰਥ)? (ਸੰ - ਜੋ ਮਾਰੇ ਸੋ ਰਿਖ) ਧਰਮ 
ਰਾਜ (ਕੋਸ਼ ਸ਼ਬਦਾਰਥ); ਆਵਾਗਵਨ (ਨਿਰਣੈ) 
“ਅਨ ਤੇ ਟੂਟੀਐ ਰਿਖ ਤੇ ਛੂਟੀਐ। ” 
- ਬਿਲਾ ੫, ੧੨੯, ੨ : ੧ (830) 


“ਕਿਛੁ ਵਖਰੁ ਹੋਇ ਸੁ ਵਰਨੀਐ ਤਿਸੁ ਰੂਪੁ ਨ ਰਿਖਾ। ” 
- ਕਾਨ ੪, ਵਾਰ ੮ : ੨ (1316) 





3733 


ਰਿਖਿ - 
(1) ਧਰਮਰਾਜ 
“ਸੁਰਿ ਨਰ ਗਣ ਗੰਧਰਬੇ ਜਪਿਓ ਰਿਖਿ ਬਪੁਰੈ ਹਰਿ ਗਾਇਆ। ?” 

- ਮਾਰੂ ੪, ੨; ੨ : ੧ (995) 
(2) ਰਿਸ਼ੀ, ਗਿਆਨਵਾਨ 
“ਸੁਖਦੇਉ ਪਰੀਖ੍ਰਤ ਗੁਣ ਰਵੈ ਗੋਤਮ ਰਿਖਿ ਜਸੁ ਗਾਇਓ। ” 

- ਸਵ ੧, ੮ : ੫ (1390) 

(3) ਤਾਰੇ, ਨਛਰ 
“ਸਸਿ ਰਿਖਿ ਨਿਸਿ ਸੂਰ ਦਿਨਿ ਸੈਲ ਤਰੂਅ ਫਲ ਫੁਲ ਦੀਅਉ। ” 

- ਸਵ ੧, ਨਲ ੫ : ੨ (1399) 


ਰਿਖਿਅੰ ---- ਇੰਦੀਆਂ 
“ਬਸ੍ਰਿੰਤ ਰਿਖਿਅੰ ਤਿਆਗਿ ਮਾਨੰ। ” 


- ਸਸ ੫, ੧੩ : ੩ (1355) 


ਰਿਖਿਆ ---- ਰੇਖ, ਚਿਹਨ 
“ਨਾਂਵੈ ਜੇਵਡ ਹੋਰ ਦਾਤਿ ਨਾਹੀ ਤਿਸੁ ਰੂਪੁ ਨ ਰਿਖਿਆ। ? 
- ਸੂਹੀ ੩, ਵਾਰ ੬ : ੨ (787) 


ਰਿਸ਼ੀ 
“ਬ੍ਰਹਮਾ ਬਿਸਨੁ ਰਿਖੀ ਮੁਨੀ ਸੰਕਰੁ ਇੰਦੁ ਤਪੈ ਭੇਖਾਰੀ। ” 
- ਮਾਰੂ ੧, ੧੦, ੨ : ੧ (992) 


- ਰਾਮ ੫, ੪੫, ੨ : ੩ (897) 


- ਕਾਨ ੪, ਵਾਰ ੨ : ੫ (1313) 


- ਆਸਾ ੧, ਵਾਰ ੧੩ਸ, ੧, ੨ : ੩ (470) 


“ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ। ”? 
- ਗੂਜ ੫, ੫, ੧: ੨ (10) 


“ਧਰਮ ਰਾਇ ਕਾ ਦਫਤਰੁ ਸੋਧਿਆ ਬਾਕੀ ਰਿਜਮ ਨ ਕਾਈ। ?” 





3734 


- ਸੂਹੀ ਕਬ, ੫, ੩ : ੨ (793) 


“ਹਰਨ ਭਰਨ ਸੰਪੂਰਨਾ ਚਰਨ ਕਮਲ ਰੰਗਿ ਰਿਤਨੋ। ” 


(ਸੰ.) ਮਨ, ਦਿਲ 
“ਕੀਮਤਿ ਕਿਨੈ ਨ ਪਾਈਐ ਰਿਦ ਮਾਣਕ ਮੋਲਿ ਅਮੋਲਿ। ” 
- ਸਿਰੀ ੧, ੨੧, ੧ : ੩ (22) 
“ਚਰਨ ਕਵਲ ਰਿਦ ਅੰਤਰਿ ਧਾਰੇ । ? 
- ਗਉ ੫, ੧੨੫, ੨:੧(191) 
“ਚਰਨ ਕਮਲ ਰਿਦ ਮਹਿ ਉਰਿ ਧਾਰਹੁ । ” 
- ਗਉ ੫. ਸੁਖ ੧੯, ੧ : ੪ (288) 
(ਮਹਾਨ ਕੋਸ਼ ਇਥੇ “ਰਿਦ? ਨੂੰ ੧੬ਜ ਤੋ ਵਿਉਤਪਤ ਮੰਨ ਅਰਥ “ਤਾਲ” (ਡੂੰਘਾ 
ਤਾਲਾਬ) ਕਰਦੇ ਹਨ) 
“ਵਜਹੁ ਨਾਨਕ ਮਿਲੈ ਏਕੁ ਨਾਮੁ ਰਿਦ ਜਪਿ ਜਪਿ ਜੀਵੈ। ” (ਦਿਲ ਵਿਚ) 
- ਆਸਾ ੫, ੧੧੬, ੪ : ੨ (400) 
ਸੁਧ ਹਿਰਦੇ ਵਾਲੇ 
“ਤਾ ਤੇ ਜਨ ਕਉ ਅਨਦੁ ਭਇਆ ਹੈ ਰਿਦਸੁਧ ਮਿਲੇ ਖੋਟੇ ਪਛੁਤਾਨੈ । ”” 
- ਕਲਿ ੪, ੫, ੩ : ੨ (1320) 
ਹਿਰਦੇ ਵਿਚ 
“ਬ੍ਰਿਥਾ ਅਨੁਗੂਹੰ ਗੋਬਿੰਦਹ ਜਸੁ ਸਿਮਰਣ ਰਿਦੰਤਰਹ। ”” 
- ਸਸ ੫. ੨੫, ੧ (1356) 


ਹੋਰ ਰੂਪ: 
ਰਿਦੰਤਰਿ - 
“ਰਾਜੁ ਜੋਗੁ ਮਾਣਿਓ ਬਸਿਓ ਨਿਰਵੈਰੁ ਰਿਦੰਤਰਿ। ” (ਰਿਦੇ ਵਿਚ) 
- ਸਵ ੧, ੬ : ੧ (1390) 


ਦਾਸਾਂ ਦੇ ਦਿਲ / ਹਿਰਦੇ ਵਿਚ 
“ਸੁੰਦਰੁ ਸੁਘੜ ਚਤੁਰੁ ਸਭ ਬੇਤਾ ਰਿਦਦਾਸ ਨਿਵਾਸ ਭਗਤ ਗੁਨ ਗਾਵਨ। ” 
- ਟੋਡੀ ੫, ੨੫, ੧ : ੧ (717) 
ਹਿਰਦਾ, ਦਿਲ 
“ਸੀਤਲੰਤ ਰਿਦਯੰ ਦ੍ਰਿੜੁ ਸੰਤ ਗਿਆਨੰ। ? 
- ਸਸ ੫, ੧੩ : ੪ (1355) 
ਹਿਰਦੇ ਵਿਚ ਵਸਾਉਣ ਨਾਲ 
“ਭਜੁ ਸਰਣਿ ਸਤਿਗੁਰ ਊਬਰਹਿ ਹਰਿ ਨਾਮੁ ਰਿਦਰਮਣੰ । ” 
- ਗੂਜ ੧, ਅਸ ੫, ਪ : ੨ (505) 
ਹਿਰਦਾ 
“ਸੋ ਰਿਦਾ ਸੁਹੇਲਾ ਜਿਤੁ ਰਿਦੈ ਤੂੰ ਵੁਠਾ ਸਭਨਾ ਕੇ ਦਾਤਾਰਾ ਜੀਉ। ” 





ਵੀ 


- ਮਾਝ ੫. ੯, ੧ : ੩ (97) 


“ਰਿਦਿ ਬਿਗਾਸੁ ਜਾਗਿਓਂ ਅਲਖਿ ਕਲ ਧਰੀ ਜੁਗੰਤਰਿ। ” 
- ਸਵ ੨, ੭ : ੩ (1392) 


(ਸੰ.) ਹਿਰਦੇ, ਦਿਲ 
“ਪ੍ਰਾਨ ਮਨੁ ਤਨੁ ਜਿਨਹਿ ਦੀਆ ਰਿਦੇ ਕਾ ਆਧਾਰੁ। ” 

- ਸਿਰੀ ੫, ੯੫, ੧ : ੨ (51) 
ਹੋਰ ਰੂਪ: 
ਰਿਦੈ - 
“ਮਨੁ ਕਿਰਸਾਣੁ ਹਰਿ ਰਿਦੈ ਜੰਮਾਇ ਲੈ ਇਉ ਪਾਵਸਿ ਪਦੁ ਨਿਰਬਾਣੀ। ” (ਹਿਰਦੇ 
ਵਿਚ) 

- ਸਿਰੀ ੧, ੨੬, ੧ : ੨ (23) 
“ਤਿਤੁ ਫਲ ਰਤਨ ਲਗਹਿ ਮੁਖਿ ਭਾਖਿਤ ਹਿਰਦੈ ਰਿਦੈ ਨਿਹਾਲੂ। ”” 

- ਮਾਝ ੧, ਵਾਰ ੨੦ਸ, ੧, ੨: ੨ (147) 

(ਮਹਾਨਕੋਸ਼ ਇਸੇ “ਰਿੰਦੇ” ਨੂੰ 3£ਨੂੰ ਤੋਂ ਵਿਉਤਪਤ ਮਨ ਅਰਥ “ਮਨ ਭਾਵਨ” 
ਕਰਦਾ ਹੈ) 


(1) ਕਰਾਮਾਤੀ ਸ਼ਕਤੀਆਂ ਜੋ ਕਰੜੀ ਘਾਲਣਾ ਉਪਰੰਤ ਜੋਗੀਆਂ ਨੂੰ ਪ੍ਰਾਪਤ ਹੁੰਦੀਆਂ 
ਹਨ; ਧਨ ਸੰਪਦਾ ਪੈਦਾ ਕਰਨ ਵਾਲੀਆਂ ਸ਼ਕਤੀਆਂ 
“ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ। ” 
- ਜਪੁ ੧, ੨੯ : ੨ (6) 
“ਸਿਧੁ ਹੋਵਾ ਸਿਧਿ ਲਾਈ ਰਿਧਿ ਆਖਾ ਆਉ।?” 
- ਸਿਰੀ ੧, ੧, ੩: ੧(14) 
“ਹਿਰਦੈ ਕਾਮ ਕਾਮਨੀ ਮਾਗਹਿ ਰਿਧਿ ਮਾਗਹਿ ਹਾਥੁ ਪਸਾਰੇ।  (ਸੰਪਦਾ, ਧਨ, 
ਦੌਲਤ) 
- ਰਾਮ ੪, ੬, ੨ : ੨ (882) 
(2) ਰਿਧੀਆਂ ਵਾਲੇ, ਕਰਾਮਾਤੀ ਸ਼ਕਤੀਆਂ ਦੇ ਧਾਰਨੀ 
“ਤੇਤੀਸ ਕਰੋੜੀ ਦਾਸ ਤੁਮਾਰੇ ਰਿਧਿ ਸਿਧਿ ਪਰਾ ਣ ਆਧਾਰੀ। ”? 
- ਆਸਾ ੩, ਅਸ ੨੩, ੨ : ੧ (423) 
“ਰਿਧਿ ਬੁਧਿ ਸਿਧਿ ਗਿਆਨੁ ਗੁਰੂ ਤੇ ਪਾਈਐ ਪੂਰੈ ਭਾਗਿ ਮਿਲਾਇਦਾ। ”” 
(ਸੰਸਾਰਕ ਪਦਾਰਥ) 


- ਮਾਰੂ ੧, ਸੋਲਾ ੧੭, ੧੫ : ੩ (1038) 


“ਖਿਨੁ ਪਲੂ ਹਰਿ ਪ੍ਰਭੁ ਰਿਦੈ ਨਾ ਵਸਿਓ ਰਿਨਿ ਬਾਧੇ ਬਹੁ ਬਿਧਿ ਬਾਲ। ” 
- ਪ੍ਰਭਾ ੪, ੨, ੨ : ੨ (1335) 





3736 


“ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ ਦੀਓ ਰਿਨੁ ਲਾਥਾ। ” (ਕਰਜਾ) 
- ਜੈਤ ੪, ੧, ੧: ੨ (696) 


ਰਿੰਨ ਕੇ, ਪਕਾ ਕੇ 
“ਕੁਹਿ ਬਕਰਾ ਰਿੰਨਿ ਖਾਇਆ ਸਭੁ ਕੋ ਆਖੈ ਪਾਇ। ”” 
- ਆਸਾ ੧, ਵਾਰ ੧੫ਸ, ੧, ੨ : ੪ (471) 
ਵੈਰੀ 
“ਸੁਖ ਲਹਹਿ ਤਿਨਰ ਸੰਸਾਰ ਮਹਿ ਅੰਭੈ ਪਦੁ ਰਿਪ ਮਧਿ ਤਿਹ। ” 
- ਸਵ ੩, ੧੧ : ੫ (1394) 


ਉਨ੍ਹਾਂ ਨੇ ਰਿੜਕਿਆ 
“ਮਾਧਾਣਾ ਪਰਬਤੁ ਕਰਿ ਨੇਤ੍ਰਿ ਬਾਸਕੁ ਸਬਦਿ ਰਿੜਕਿਓਨੁ । ” 
- ਰਾਮ ਬਸ, ਵਾਰ ੪ : ੩ (967) 


(1) ਇਸਤ੍ਰੀ ਸੰਬੋਧਕ ਸ਼ਬਦ, ਹੇ 
“ਡਾਵਨੁ ਤਿਆਗਿਓ ਰੀ ਤਿਆਗਿਓ। ” 

- ਗਉ ੫, ੧੬੦, ੧" : ੧ (214) 
“ਕਿਆ ਜਾਨਾ ਕਿਆ ਹੋਇਗਾ ਰੀ ਮਾਈ। ”” 

- ਆਸਾ ੧, ੨੬, ੨` : ੧ (357) 
(2) ਦੀ 
“ਹੀਓ ਮਹਰਾਜ ਰੀ ਮਾਇਓ। ” 

- ਟੋਡੀ ੫, ੧੯, ੧ : ੨ (715) 


(1) ਬਰਾਬਰੀ ਦੀ ਅਭਿਲਾਸ਼ਾ 
“ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ। ” 
- ਜਪੁ ੧, ੩੨ : ੪ (7) 
(2) ਬਰਾਬਰੀ 
“ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ। ” 
- ਸਿਰੀ ੧, ੩, ੪ : ੨ (15) 
“ਓਨਾ ਦੀ ਰੀਸ ਕਰੇ ਸੁ ਵਿਗੁਚੈ ਜਿਨ ਹਰਿ ਪ੍ਰਭੁ ਹੈ ਰਖਵਾਰਾ। ” (ਬਰਾਬਰੀ, 


- ਸੋਰ ੩, ਅਸ ੧, ੫ : ੩ (638) 


“-ਰੀਸਾ ਕਰਿਹ ਤਿਨਾੜੀਆ ਜੋ ਸੇਵਹਿ ਦਰੁ ਖੜੀਅਹ। ” (ਨਕਲ, ਬਰਾਬਰੀ) 
- ਸਿਰੀ ੪, ਵਾਰ ੭ਸ, ੧, ੨ : ੩ (85) 
“ਜੋ ਪ੍ਰਿਅ ਮਾਨੇ ਤਿਨ ਕੀ ਰੀਸਾ। ” (ਬਰਾਬਰੀ) 


- ਸੂਹੀ ੫, ੭, ੧ : ੧ (738) 


ਰੁਸ ਕੇ, ਗੁਸੇ ਹੋ ਕੇ 
“ਛੂਟੇ ਕੂੰਡੇ ਭੀਗੈ ਪੁਰੀਆ ਚਲਿਓ ਜੁਲਾਹੋ ਰੀਸਾਈ। ” 





ਦੀ 


- ਗਉਂ ਕਬ, ੫੪, ੩ : ੨ (335) 


“ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ। ” 
- ਸਿਰੀ ੧, ੯, ੨ : ੨ (17) 
ਹੋਰ ਰੂਪ: 
ਰੀਸਾਲਾ - 
“ਤੇਰੇ ਬੰਕੇ ਲੋਇਣ ਦੰਤ ਰੀਸਾਲਾ। ” (ਰਸਾਲੇ, ਰਸ ਵਾਲੇ) 
- ਵਡ ੧, ਛੰਤ ੨, ੭ : ੧ (567) 
'ਰੀਸਾਲੂ - 
“ਪਿਰੁ ਰੀਸਾਲੂ ਤਾ ਮਿਲੈ ਜਾ ਗੁਰ ਕਾ ਸਬਦੁ ਸੁਣੀ। ” (ਰਸ ਵਾਲਾ, ਅਨੰਦੀ, 
ਸੁੰਦਰ) 
- ਸਿਰੀ ੧, ੧੦, ੨ : ੩ (17) 
(1) ਨਿਕਲਦਾ, ਰਿਸਦਾ 
“ਪੋਖਰੁ ਨੀਰੁ ਵਿਰੋਲੀਐ ਮਾਖਨੁ ਨਹੀ ਰੀਸੈ। ” 
- ਗਉ ੧, ਅਸ ੧੮, ੭ : ੨ (229) 
“ਨੀਰੁ ਬਿਲੋਵੈ ਅਤਿ ਸ੍ਮੁ ਪਾਵੈ ਨੈਨੂ ਕੈਸੇ ਰੀਸੈ। ” 
- ਸਾਰ ੫, ੧੧, ੩ : ੧ (1205) 
(2) ਬਰਾਬਰੀ ਕਰਕੇ, ਨਕਲ ਕਰਕੇ 
“ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ। ” 
- ਗਉਂ ੪, ਵਾਰ ੯ : ੪ (304) 


“ਮੂਲੁ ਨ ਬੂਝਹਿ ਸਾਚਿ ਨ ਰੀਝਹਿ ਦੂਜੇ 
ਭਰਮਿ ਭੁਲਾਈ ਹੇ। ” 
- ਮਾਰੂ ੧, ਸੋਲਾ ੫, ੩ : ੩ (1024) 
ਰੀਝਾਇ ---- ਖੁਸ਼ ਕਰਨਾ, ਭਰਮਾਉਣਾ 
“ਪ੍ਰੇਮ ਠਗਉਰੀ ਪਾਇ ਰੀਝਾਇ ਗੋਬਿੰਦ ਮਨੁ ਮੋਹਿਆ ਜੀਉ। ? 
- ਸਿਰੀ ੫, ਛੰਤ ੩, ੪ : ੧(81) 


ਹੋਰ ਰੂਪ: 
ਰੀਝਾਇਓ - 
“ਭੁਲੇ ਸੰਜੋਗ ਭਲੇ ਦਿਨ ਅਉਸਰ ਜਉ ਗੋਪਾਲ ਰੀਝਾਇਓ। ” (ਖੁਸ਼ ਹੋਇਆ) 
- ਸਾਰ ੫, ੧੪, ੧ : ੨ (1206) 


ਰੀਝਾਇਆ - 
“ਜਿਨੀ ਮੈਡਾ ਲਾਲੂ ਰੀਝਾਇਆ ਹਉ ਤਿਸੁ ਆਗੈ ਮਨੁ ਡੇਂਹੀਆ। ? (ਖੁਸ਼ ਕੀਤਾ) 

- ਜੈਤ ੫, ਛੰਤ ੧, ੨ : ੫ (703) 
ਰੀਝਾਈ - 





3738 


“ਹਓ ਹਰਿ ਬਿਨੁ ਖਿਨੁ ਪਲੂ ਰਹਿ ਨ ਸਕਉ ਜੈਸੇ ਕਰਹਲੁ ਬੇਲਿ ਰੀਝਾਈ। ” (ਖੁਸ਼ 
ਹੁੰਦਾ ਹੈ, ਰੀਝਦਾ ਹੈ) 
- ਆਸਾ ੪, ੬੭, ੧ : ੨ (369) 
ਰੀਝਏ - 
“ਕਵਨ ਉਪਮਾ ਕਉਨ ਬਡਾਈ ਕਿਆ ਗੁਨ ਕਹਉ ਰੀਝਾਏ। ” (ਖੁਸ਼ ਹੋਵੇ) 
- ਸਾਰ ੫, ੮, ੪ : ੧ (1205) 


ਰੀਝਾਨਾ ---- ਰੀਝਨਾ, ਪ੍ਰਸੰਨ ਹੋਣਾ 
“ਕੂੜਿ ਕਪਟਿ ਅਹੰਕਾਰਿ ਰੀਝਾਨਾ। ” 


- ਰਾਮ ੫, ੩੨, ੨ : ੩ (892) 


- ਗਉ ੫, ੧੦੫, ੧ : ੨ (187) 


- ਗਉ ੫, ੧੨੯, ੧ : ੧ (207) 


ਕਵਨ ਗੁਨੀ ਰੀਝਾਵੈ। ? (ਖੁਸ਼ ਹੋਵੇ) 
- ਨਟ ੫. ੧, ੨ : ੧ (978) 


“ਮਨੁ ਮਾਰਿ ਰੀਂਝੈ ਸਬਦਿ ਸੀਝੈ ਤ੍ਰੈਲੋਕ ਨਾਥੁ ਪਛਾਣਏ । ? 
- ਬਿਲਾ ੧, ਛੰਤ ੨, ੪ : ੩ (844) 


“ਫਰੀਦਾ ਆਖੀ ਦੇਖਿ ਪਤੀਣੀਆ ਸੁਣਿ ਸੁਣਿ ਰੀਣੇ ਕੰਨ। ” (ਭਾਵ ਬੋਲੇ ਹੋ ਗਏ) 
- ਸਲੋ ਫਰ, ੧੧ : ੧ (1378) 
(ਮਹਾਨ ਕੋਸ਼ ਅਰਥ “ਨਕੰਮਾ ਹੋਇਆ” ਕਰਦਾ ਹੈ) 
- ਗਉ ੫. ਸੁਖ ੧, ੬ : ੬ (263) 


“ਕਰਿ ਕਿਰਪਾ ਮੁਹਿ ਨਾਮੁ ਦੇਹੁ ਨਾਨਕ ਦਰਸ ਰੀਤਾ। ”” 
- ਬਿਲਾ ੫, ੩੭, ੪ : ੨ (810) 


- ਰਾਮ ੫. ਵਾਰ ੧੫ : ੫ (964) 





ਨਿਰੇ 


“ਇਕਸੈ ਦੀ ਸਾਮਗਰੀ ਇਕਸੈ ਦੀ ਹੈ ਰੀਤਿ। ”” 
- ਸਿਰੀ ੫, ੭੫, ੪ : ੨ (44) 
“ਬਹੁਤੁ ਧਨਾਢਿ ਅਚਾਰਵੰਤੁ ਸੋਭਾ ਨਿਰਮਲ ਰੀਤਿ। (ਵਰਤ ਵਰਤਾਰਾ) 
- ਸਿਰੀ ੫, ਅਸ ੨੬, ੭ : ੧ (30) 
“ਠਾਕੁਰ ਕੇ ਸੇਵਕ ਕੀ ਨਿਰਮਲ ਰੀਤਿ। ” (ਰਹਿਣੀ) 
- ਗਉਂ ੫. ਸੁਖ ੧੭, ੩ : ੪ (285) 
“ਜਲ ਦੁਧ ਨਿਆਈ ਰੀਤਿ ਅਬ ਦੁਧ ਆਚ ਨਹੀ ਮਨ ਐਸੀ ਪ੍ਰੀਤਿ ਹਰੇ । (ਭਾਵ 
ਪਿਆਰ) 
- ਆਸਾ ੫. ਛੰਤ ੪, ੧ : ੧ (454) 
“ਹਰਿ ਮੇਰੀ ਪ੍ਰੀਤਿ ਰੀਤਿ ਹੈ ਹਰਿ ਮੇਰੀ, ਹਰਿ ਮੇਰੀ ਕਥਾ ਕਹਾਣੀ ਜੀ। ? 
(ਰਹਿਣੀ) 
- ਗੂਜ ੩, ੪, ੨ : ੧ (490) 
“ਦਇਆਲ ਦੇਵ ਕ੍ਰਿਪਾਲ ਗੋਬਿੰਦ ਸੁਨਿ ਸੰਤਨਾ ਕੀ ਰੀਤਿ। ” (ਜੀਵਨ ਜੁਗਤਿ, 
ਜੀਵਨ ਮਰਯਾਦਾ) 
- ਮਾਰੂ ੫, ਅਸ ੩, ੧ : ੨ (1017) 
(2) ਰੰਗੀਜ ਕੇ, ਰਤੇ ਜਾ ਕੇ 
“ਘਟਿ ਘਟਿ ਆਤਮਰਾਮੁ ਹੈ ਪ੍ਰਭਿ ਖੇਲੁ ਕੀਓ ਰੰਗਿ ਰੀਤਿ। ” 
- ਕਾਨ ੪, ਵਾਰ ੧੦ਸ, ੪, ੧: ੨ (1316) 


“ਦਰਬਿ ਭਰੇ ਭੰਡਾਰ ਰੀਤੇ ਇਕਿ ਖਣੇ । ? 
- ਮਾਝ ੧, ਵਾਰ ੮ : ੪ (141) 
“-ਰੀਤੇ ਭਰੇ ਭਰੇ ਸਖਨਾਵੈ ਯਹ ਤਾ ਕੋ ਬਿਵਹਾਰੇ । ” (ਖਾਲੀ) 
- ਬਿਹਾ ੯, ੧, ੧ : ੨ (537) 
--- ਰਿੰਨੂ ਲਵਾਂ 
“ਆਨੀਲੇ ਦੂਧੁ ਰੀਧਾਈਲੇ ਖੀਰੰ ਠਾਕੁਰ ਕਉ ਨੈਵੇਦੁ ਕਰਉ। ” 


- ਆਸਾ ਨਾਮ, ੨, ੩ £ 


“ਗੁਰ ਕੈ ਸਬਦਿ ਅੰਤਰਿ ਸਹਜਿ ਰੀਧੇ। ”” 
- ਗਉਂ ੩, ਅਸ ੫, ੨ :੨ (231) 


“ਜਬ ਇਹੁ ਹੂਆ ਸਗਲ ਕੀ ਰੀਨਾ। ” 


- ਗਉਂ ੫, ਅਸ੧,੧: 


““ਰੀਰੀ ਲਲੀ ਪਾਪ ਕਮਾਣੇ ਪੜਿ ਅਵਗਣ ਗੁਣ ਵੀਸਰਿਆ। ” 
- ਆਸਾ ੩, ਪਟੀ ੧ : ੨ (434) 





3740 


“ਪੰਚ ਮਨਾਏ ਪੰਚ ਰੁਸਾਏ । ? 
- ਆਸਾ ੫. ਅਸ ੧, ੧ : ੧ (430) 
“ ਰੁਹਲਾ ਟੁੰਡਾ ਅੰਧੁਲਾ ਕਿਉ ਗਲਿ ਲਗੈ ਧਾਇ। ” 
- ਮਾਝ ੧, ਵਾਰ ੩ਸ, ੨, ੨ : ੨ (139) 
-<= ਇਕ ਪੌਰਾਣਿਕ ਧਰਮਾਤਮਾ ਰਾਜਾ, ਨਾਮ ਸਿਮਰਨ ਜਿਸ ਦੀ ਨਿਤਕਾਰ ਸੀ 


““ਰੁਕਮਾਂਗਦ ਕਰਤੂਤਿ ਰਾਮੁ ਜੰਪਹੁ ਨਿਤ ਭਾਈ। ” 
- ਸਵ ੩, ੧੩ : ੩ (1394) 


“ਜਾ ਕੇ ਰੁਖ ਬਿਰਖ ਆਰਾਉ। ” 
- ਸਿਰੀ ੧, ੩੨, ੨ : ੧ (25) 


“ਸਾਹਿਬੁ ਸਫਲਿਓ ਰੁਖੜਾ ਅੰਮ੍ਰਿਤੁ ਜਾ ਕਾ ਨਾਉ।” 

- ਵਡ ੧, ੧, ੨ : ੨ (557) 
ਸੀ ਨੋ ਲੋੜੀਐ ਰੁਖਾਂ ਦੀ ਜੀਰਾਂਦਿ। ? 

- ਸਲੋ ਫਰ, ੬੦ : ੨ (1381) 


- ਮਾਝ ੫. ੩੭, ੨ : ੧ (105) 


“ਗੁਰ ਨਾਨਕ ਕਉ ਪ੍ਰਭੂ ਦਿਖਾਇਆ ਜਲਿ ਥਲਿ ਤ੍ਰਿਭਵਣਿ ਰੁਖੀ। ” 
- ਸੋਰ ੫, ੩੦, ੨ : ੨ (617) 


“ਨਾਨਕ ਗੁਰੁ ਸੰਤੋਖੁ ਰੁਖੁ ਧਰਮੁ ਫੁਲ ਫਲ ਗਿਆਨੁ । ? 
- ਮਾਝ ੧, ਵਾਰ ੨੦ਸ, ੧, ੧ : ੧ (147) 


“ਸਾਮਵੇਦ, ਰੁਗੁ ਜੁਜਰੁ ਅਧਰਬਣੁ । ” 


- ਮਾਰੂ ੧, ਸੋਲਾ ੧੭, ੯ : ੧ (1037) 


“ਜਿਉ ਮੋਹਿਓ ਉਨਿ ਮੋਹਨੀ ਬਾਲਾ ਉਸ ਤੇ ਘਟੈ ਨਾਹੀ ਰੁਚ ਚਸੂਆ। ” 
- ਗਉਂ ੫, ੧੨੭", ੩ : ੨ (206) 
“ਸੋਈ ਗਿਆਨੀ ਸੋਈ ਜਨੁ ਤੇਰਾ ਜਿਸੁ ਉਪਰਿ ਰੁਚ ਆਵੈ । (ਪ੍ਰਸੰਨਤਾ ਦੀ ਨਜ਼ਰ) 
- ਨਟ ੫, ੧, ੧ : ੧ (978) 
(2) ਤਾਂਘ, ਲੋਚਾ 





3741 


“ਧਨਿ ਤੇਊ ਜਿਹ ਰੁਚ ਇਆ ਮਨੂਆ। ”” 


- ਗਉਂ ੫, ਬਾਅ ੪ : ੨ (251) 


“ਚਰਨ ਕਮਲ ਰਚੰਤਿ ਸੰਤਹ ਨਾਨਕ ਆਨ ਨ ਰੁਚਤੇ । ? 
- ਜੈਤ ੫, ਵਾਰ ੧੨ਸ, ੫, ੧ : ੩ (708) 


“ਮੈ ਨੀਰੇ ਅਨਿਕ ਭੋਜਨ ਬਹੁ ਬਿੰਜਨ ਤਿਨ ਸਿਉ ਦ੍ਰਿਸਟਿ ਨ ਕਰੈ ਰੁਚਾਂਗੈ । 
- ਸਾਰ ੫, ੨੮, ੧: ੧(1210) 


“ਸਾਚ ਧਰਮ ਸਿਉ ਰੁਚਿ ਨਹੀ ਆਵੈ ਸਤਿ ਸੁਨਤ ਛੋਹਾਇਆ। ”? 
- ਆਸਾ ੫, ੧੨੫, ੩ : ੨ (402) 


“ਦਰਸਨ ਰੁਚਿਤ ਪਿਆਸ ਮਨਿ ਸੁੰਦਰ ਸਕਤ ਨ ਕੋਈ ਤੋਰਿ।” 
- ਸਾਰ ੫, ੧੨੪, ੧ : ੨ (1228) 
ਰੁਚਿਤ ਹੋਈਏ (ਭਾਵ ਫਸੀਏ) 
“ਕਾਂਏ ਆਨ ਆਨ ਰੁਚੀਐ। ”” 
੩ (1229) 
(1) ਰੁਚੀ/ ਤਾਂਘ/ਪ੍ਰੀਤ ਹੋਈ 
“ਹਰਿ ਕੇ ਨਾਮ ਕੀ ਮਨ ਰੁਚੈ । ”? 
- ਕੇਦਾ ੫, ੧੫, ੧ : ੧ (1122) 
(2) ਪ੍ਰਸੰਨ ਹੋਣਾ 
“ਸਿੰਘ ਰੁਚੈ ਸਦ ਭੋਜਨੁ ਮਾਸ। ? 
- ਬਸੰ ੫, ੨, ੩ : ੧(1180) 
ਰੁਠ - ਰੁਸਿਆ ਹੋਇਆ 
“ਦੁਨੀਆਂ ਖੇਲੁ ਬੁਰਾ ਰੁਠ ਤੁਠਾ। ”” 
- ਮਾਰੂ ੫, ਅਸ ੮, ੬ : ੨ (1020) 
ਰੁਠੀਆ ---- ਰੁਸੀ ਹੋਈ 
“ਜਲ ਬਾਝੁ ਮਛੁਲੀ ਤੜਫੜਾਵੈ ਸੰਗਿ ਮਾਇਆ ਰੁਠੀਆ। ”? 
- ਰਾਮ ੫, ਰੁਤੀ ੩ : ੪ (928) 
ਅੰਗ ਭੰਗ, ਜਿਸਦਾ ਕੋਈ ਅੰਗ ਕਟਿਆ ਹੋਵੇ 
“ਰੁੰਡਿਤ ਮੁੰਡਿਤ ਏਕੈ ਸਬਦੀ ਏਇ ਕਹਹਿ ਸਿਧਿ ਪਾਈ। ”” 
- ਗਉ ਕਬ, ੫੧, ੧ : ੨ (334) 
-<੨- ਖੁਸ਼ੀ/ਅਨੰਦ ਦੀ ਧੁਨੀ 
“ਮੋਰੀ ਰੁਣਝੁਣ ਲਾਇਆ ਭੈਣੇ ਸਾਵਣ ਆਇਆ। ” 
- ਵਡ ੧, ੩, ੧ : ੧ (557) 





3742 


ਰੁਣਝੁਣਕਾਰੁ -- ਘੁੰਗਰੂ ਅਥਵਾ ਝਾਂਝਰਾਂ ਦੀ ਆਵਾਜ਼, ਮਿਠੀ ਮਿਠੀ ਆਵਾਜ਼ 
“ਸਹਜੇ ਰੁਣਝੁਣਕਾਰੁ ਸੁਹਾਇਆ। ” 
- ਗਉਂ ੫, ਅਸ ੩, ੭ : ੩ (237) 
ਹੋਰ ਰੂਪ: 
ਰੁਣਝੁਣਕਾਰੇ - 
“ਅਨਹਦੋ ਅਨਹਦੁ ਵਾਜੈ ਰੁਣਝੁਣਕਾਰੇ ਰਾਮ। ” (ਘੁੰਗਰੂਆਂ ਤੇ ਝਾਂਝਰਾਂ ਦੀ 
ਆਵਾਜ਼) 
- ਆਸਾ ੧, ਛੰਤ ੨, ੧ : ੧ (436) 
ਰੁਣਝੁਣਕਾਰੋ - 
“ਬਿਨਵੰਤਿ ਨਾਨਕ ਸਦਾ ਨਿਰਮਲ ਸਚੁ ਸਬਦੁ ਰੁਣਝੁਣਕਾਰੋ । ? 
- ਬਿਹਾ ੫, ਛੰਤ ੫, ੨ : ੬ (545) 
-<੨- ਮਿੱਠੀ ਮਿੱਠੀ ਰਸਦਾਇਕ ਆਵਾਜ਼ 
“ਰੁਣਝੁਣੋ ਸਬਦੁ ਅਨਾਹਦੁ ਨਿਤ ਉਠਿ ਗਾਈਐ ਸੰਤਨ ਕੈ। ” 
- ਰਾਮ ੫, ਛੰਤ ੩, ੧ : ੧ (925) 
ਰੁਣਝੁਣੁ ---- ਮਧੁਰ ਧੀਮੀ ਆਵਾਜ਼ 
“ਅੰਦਰਿ ਭਾਗੁ ਸੋਭ ਦੁਆਰੈ ਅਨਹਤ ਰੁਣਝੁਣੁ ਲਾਏ । ”” 
- ਦੇਵ ਪ, ੨੭, ੨ : ੧ (533) 
“ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ। ”” 
- ਜਪੁ ੧, ੨੧ : ੧੫ (4) 


ਹੋਰ ਰੂਪ: 
ਰੁਤੀ - 
“ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ। ? (ਮੌਸਮ ਵਿਚ) 
- ਜਪੁ ੧, ੨੧ : ੧੦ (4) 


“ਸਭੇ ਰੁਤੀ ਚੰਗੀਆਂ ਜਿਤੁ ਸਚੇ ਸਿਉ ਨੇਹੁ । ” (ਮੌਸਮ) 
- ਮਾਰੂ ੧, ਅਸ ੧੦, ੫ : ੧ (1015) 


੯) 


“ਨਾਨਕ ਨਾਇ ਵਿਸਾਰਿਐ ਸਭ ਮੰਦੀ ਰੁਤੇ । ” 
- ਗਉਂ ੫. ਵਾਰ ੧੨ : ੫ (321) 
“ਜਲ ਥਲ ਨੀਰਿ ਭੰਰੈ ਬਰਸ ਰੁਤੇ ਰੰਗੁ ਮਾਣੀ। ” (ਮੌਸਮ ਵਿਚ) 
- ਤੁਖਾ ੧, ਬਾਅ ੧੦ : ੨ (1108) 


੯) 


ਰੁਤ, ਮੌਸਮ 
“ਨਹ ਸੀਤਲੰ ਸੀਤ ਰੁਤੇਣ ਨਾਨਕ ਸੀਤਲੰ ਸਾਧ ਸੂਜਨਹ। ” 
- ਸਸ ੫, ੩੯ : ੨ (1357) 


“ਝੂਠਾ ਰੁਦਨੁ ਹੋਆ ਦੋ ਆਲੈ ਖਿਨ ਮਹਿ ਭਇਆ ਪਰਾਇਆ। ” 





3743 


- ਸਿਰੀ ੧, ਪਹ ੧, ੪ : ੪ (75) 
“ਪੰਚ ਸਖੀ ਮਿਲਿ ਰੁਦਨੁ ਕਰੇਹਾਂ। ” (ਪਛਤਾਵੇ ਦਾ ਰੋਣਾ) 
- ਆਸਾ ੧, ੩੪, ੩ : ੧ (359) 


“ਰੁਦੂ ਧਿਆਨ ਗਿਆਨ ਸਤਿਗੁਰ ਕੇ ਕਬਿ ਜਨ ਭਲ ਉਨਹ ਜੋ ਗਾਵੈ । (ਭਾਵ 
ਆਖੰਡ ਲਿਵ) 

- ਸਵ ੩, ੨੨ : ੩ (1396) 

ਰੁਢੂ ਲੋਕ ---- ਸ਼ਿਵਮੰਡਲ, ਸ਼ਿਵਲੋਕ, ਕੈਲਾਸ਼ 
“ਬ੍ਹਮ ਲੋਕ ਅਰੁ ਰੁਦੁ-ਲੋਕ ਆਈ ਇੰਦੂ ਲੋਕ ਤੇ ਧਾਏ। ” 

- ਗੂਜ ੫, ੨੧, ੧ : ੧ (500) 
ਰੁਦੂ ਦੀ ਅੱਖ ਵਰਗਾ ਜਿਸ ਦਾ ਦਰਖਤ ਫਲ ਹੈ ਤੇ ਜਿਸ ਦੀ ਮਾਲਾ ਸ਼ਿਵ ਜੀ ਰਖਦੇ 
ਹਨ 
“ਰਿਦੈ ਕੂੜੁ ਕੰਠਿ ਰੁਦ੍ਰਾਖੰ। ” 

- ਪੁਭਾ ਬੇਣੀ, ੧, ੪ : ੩ (1351) 
-<<- ਸ਼ਿਵ ਜੀ ਆਦਿ ਦੇਵਤੇ 
“ਮਾਨਹਿ ਬ੍ਰਹਮਾਦਿਕ ਰੁਦਾਇਕ ਕਾਲ ਕਾ ਕਾਲੁ ਨਿਰੰਜਨ ਜਚਨਾ। ”” 
- ਸਵ ੪, ਗਯੰ ੧੩ : ੩ (1403) 


“ਤਿਨ ਤਰਿਓ ਸਮੁਦੂ ਰੁਦੂ ਖਿਨ ਇਕ ਮਹਿ ਜਲ ਹਰ ਬਿੰਬ ਜੁਗਤਿ ਜਗੁ ਰਚਾ। ” 
- ਸਵ ੪, ਗਯੰ ੫ : ੨ (1402) 

(2) ਸ਼ਿਵਜੀ 

“ਏਕਸੁ ਕੀ ਸਿਰਿ ਕਾਰ ਏਕ ਜਿਨਿ ਬ੍ਰਹਮਾ ਬਿਸਨੁ ਰੁਦੂ ਉਪਾਇਆ। ” 


ਕਲ ਉੱਠ _ ਕਲ 


`੩ 


- ਭੈਰ ੩, ੧੧, ੫ : ੧ (1130) 


“ਮਨਿ ਰਾਮੁ ਨਹੀ ਜਾਤਾ ਸਾਝ ਪ੍ਭਾਤਾ ਅਵਘਟਿ ਰੁਧਾ ਕਿਆ ਕਰੇ। ” 
- ਤੁਖਾਂ ੧, ਛੰਤ ੬, ੧:੫ (1112) 


੫ 


“ਮਜਾ ਰੁਧਿਰ ਦੂਗੰਧਾ ਨਾਨਕ ਅਥਿ ਗਰਬੇਣ ਅਗ੍ਰਾਨਣੋ। ” 
- ਗਾਥਾ ੫, ੧ : ੨ (1360) 


“ਅਉਘਟ ਰੁਧੇ ਰਾਹ ਗਲੀਆਂ ਰੋਕੀਆਂ। ” 
- ਮਲਾ ੧, ਵਾਰ ੨੩ : ੩ (1288) 


“ਹਰਿ ਸਿਮਰਤ ਗਰਭ ਜੋਨਿ ਨ ਰੁੰਧੈ।” (ਫਸੇ, ਰੁਝੇ) 





3744 


- ਭੈਰ ੫, ੪੯, ੪ : ੨ (1150) 


“ਸੈ ਰੋਵੰਦੀ ਸਭੁ ਜਗੁ ਰੁਨਾ ਰੁੰਨੜੇ ਵਣਹੁ ਪੰਖੇਰੂ । ” 
- ਵਡ ੧, ੩, ੧ : ੧੩ (558) 


“ਇਕੁ ਨ ਰੁਨਾ ਮੇਰੇ ਤਨ ਕਾ ਬਿਰਹਾ ਜਿਨਿ ਹਉ ਪਿਰਹੁ ਵਿਛੋੜੀ। ”” 
- ਵਡ ੧, ੩, ੧ : ੧੪ (558) 
ਹੋਰ ਰੂਪ: 
ਰੁੰਨਾ - 
“ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ। ” (ਰੋਇਆ) 
- ਵਡ ੧, ਅਲਾ ੧, ੪ : ੧ (579) 
-<-- ਰੋਇਆ 
“ਹਰਿ ਕੀ ਭਗਤਿ ਬਿਨਾ ਮਰਿ ਮਰਿ ਰੁੰਨਿਆ। ? 
- ਆਸਾ ੫, ੧੧੦, ੨ : ੨ (398) 
“ਹਰਿ ਨਾਮੁ ਭਗਤਿ ਨ ਰਿਦੈ ਸਾਚਾ ਸੇ ਅੰਤਿ ਧਾਹੀ ਰੁੰਨਿਆ। ? (ਰੋਂਦੇ ਹਨ) 


- ਆਸਾ ੧, ਛੰਤ ੫, ੪ : ੫ (439) 


“ਮਛੁਲੀ ਵਿਛੁੰਨੀ ਨੈਣ ਰੁੰਨੀ ਜਾਲੂ ਬਧਿਕਿ ਪਾਇਆ। ” 
- ਆਸਾ ੧, ਛੰਤ ੫, ੩ : ੩ (439) 
“ਸੁਰਤਿ ਮੁਈ ਮਰੁ ਮਾਈਏ ਮਹਲ ਰੁੰਨੀ ਦਰਬਾਰੇ। (ਰੋਈ ਭਾਵ ਪੁਕਾਰ ਕੀਤੀ) 
- ਵਡ ੧, ਅਲਾ ੩, ੫ : ੩ (580) 


ਹੋਰ ਰੂਪ: 
ਰੁੰਨੀਆ - 
“ਬਜੀ ਬਧਾਈ ਸਹਜੇ ਸਮਾਈ ਬਹੁੜਿ ਦੂਖਿ ਨ ਰੁੰਨੀਆ। ” (ਰੋਈ) 
- ਕਾਨ ੫, ਛੰਤ ੧, ੪ : ੪ (1312) 


ਰੁੰਨੇ - 
“ਪੰਚੇ ਰੁੰਨੇ ਦੁਖਿ ਭਰੇ ਬਿਨਸੇ ਦੂਜੈ ਭਾਇ। ” (ਰੋਏ) 

- ਸਿਰੀ ੧, ੧੪, ੧ : ੩ (19) 
ਰੁੰਨੈ - 
“ਜੋ ਤਿਸੁ ਭਾਵੈ ਸੋ ਥੀਐ ਰੰਨ ਕਿ ਰੁੰਨੈ ਹੋਇ। ” (ਰੋਇਆ) 

- ਸੋਰ ੧, ੧, ੨ : ੩ (595) 
ਚਾਂਦੀ, ਸਫੈਦ ਰੰਗ ਦੀ ਇਕ ਕੀਮਤੀ ਧਾਤ 
“ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ। ” 

- ਸਿਰੀ ੧, ੪, ੨:੧(15) 





3745 


“ਸੁਇਨੇ ਕੀ ਸੂਈ ਰੁਪੇ ਕਾ ਧਾਗਾ। ”” (ਚਾਂਦੀ) 
- ਆਸਾ ਨਾਮ, ੩, ੪ : ੧ (485) 


“ਜਨ ਨਾਨਕ ਦਾਸ ਦਾਸ ਕੋ ਕਰੀਅਹੁ ਮੇਰਾ ਮੂੰਡੁ ਸਾਧ ਪਗਾ ਹੇਠ ਰੁਲਸੀ ਰੇ। ” 
- ਦੇਵ ੫, ੩੭, ੨ : ੨ (536) 


ਰੁਲਦਾ, ਖੁਆਰ ਹੁੰਦਾ 
“ਓਹੁ ਖਿਨ ਮਹਿ ਰੁਲਤਾ ਖਾਕੂ ਨਾਲਿ। ” 

- ਗੋਂਡ ੫, ੨੦, ੩ : ੪ (868) 
ਹੋਰ ਰੂਪ: 
ਰੁਲਤੇ - 
“ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ। ” 
(ਰੁਲਦੇ, ਖੁਆਰ ਹੁੰਦੇ) 

- ਗਉ ੪, ੪੯, ੪ : ੨ (167) 


“ਤੂੰ ਕਾਇਆ ਸੈ ਰੁਲਦੀ ਦੇਖੀ ਜਿਉ ਧਰ ਉਪਰਿ ਛਾਰੋ। ” 
- ਗਉਂ ੧, ੧੩, ੧ : ੩ (154) 


“ਦੇਹੀ ਭਸਮ ਰੁਲਾਇ ਨ ਜਾਪੀ ਕਹ ਗਇਆ। ” 

- ਸੂਹੀ ੧, ਅਸ ੫, ੬ : ੧ (752) 
ਹੋਰ ਰੂਪ: 
ਰੁਲਾਇਆ - 
“ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ 

ਮੁਛਿ ਕੁਇਰ ਰੁਲਾਇਆ। ” (ਰੁਲਾ ਦਿੱਤਾ, ਰੋਲ ਦਿੱਤਾ, ਖੁਆਰ ਕੀਤਾ) 
- ਆਸਾ ੧, ਅਸ ੧੨, ੪ : ੨ (418) 

ਰੁਲਾਈ - 
“ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ। ” (ਰੁਲਾਓ, ਖੁਆਰ ਕਰੋ) 

- ਭੈਰ ਕਬ, ੧੨, ੩ : ੩ (1160) 


< 


ਖੁਆਰ ਹੋਣਾ 
“ਤੂ ਨਿਜ ਘਰਿ ਵਸਿਅੜਾ ਹਉ ਰੁਲਿ ਭਸਮੈ ਢੇਰੀ। ” 
- ਤੁਖਾ ੧, ਛੰਤ ੪, ੨: ੨1111) 
““ਚੁਗਲ ਨਿੰਦਕ ਭੁਖੇ ਰੁਲਿ ਮੁਏ ਏਨਾ ਹਥੁ ਨ ਕਿਥਾਊਉ ਪਾਇ। ” (ਖੁਆਰ ਹੋ ਕੇ) 
- ਸਲੋ ੩, ੪੧ : ੩ (1417) 
ਹੋਰ ਰੂਪ: 


ਰੁਲੀ - 
“ਵੰਨੁ ਗਇਆ ਰੂਪੁ ਵਿਣਸਿਆ ਦੁਖੀ ਏਹ ਰੁਲੀ। ” (ਖੁਆਰ ਹੋਈ) 
- ਮਲਾ ੧, ਵਾਰ ੨੦ਸ, ੧, ੨ : ੨ (1287) 





3746 


““ਬਸੁਧਾ ਤਲੈ ਤਲੈ ਸਭ ਊਪਰਿ ਮਿਲਿ ਸਾਧੂ ਚਰਨ ਰੁਲੀਜੈ । ” 
- ਕਲਿ ੪, ਅਸ ੩, ੨ : ੧ (1324) 
ਰੁਲਦਾ/ਖੁਆਰ ਹੁੰਦਾ ਹੈ 


“ਇਹੁ ਤਨੁ ਰੁਲੈ ਰੁਲਾਇਆ ਕਾਮਿ ਨ ਆਇਆ ਜਿਨਿ ਖਸਮੁ ਨ ਜਾਤਾ ਹਦੂਰੇ। ” 
- ਵਡ ੩, ਮਲਾ ੨, ੪ : ੪ (583) 


ਰੂੜ, ਸੁੰਦਰ 
“ਹਰਿ ਤੁਮ ਵਡ ਅਗਮ ਅਗੋਚਰ ਸੁਆਮੀ ਸਭਿ ਧਿਆਵਹਿ ਹਰਿ ਰੁੜਣੇ। ” (ਸੁੰਦਰ 
ਹਰੀ) 
- ਨਟ ੪, ੬, ੧ : ੧ (977) 
(ਮਹਾਨਕੋਸ਼ ਅਰਥ “ਪ੍ਰਗਟ” ਕਰਦਾ ਹੈ) 
ਰੋੜ੍ਹ ਦਿੱਤੇ 
“ਕਹੁ ਨਾਨਕ ਸੰਤ ਹਰਿ ਰਾਖੇ ਨਿੰਦਕ ਦੀਏ ਰੁੜਾਈ। ” 
- ਆਸਾ ੫, ੪੧, ੪ : ੧6381) 
ਹੋਰ ਰੂਪ: 
ਰੁੜਾਈ - 
“ਜਿਨਿ ਜਿਨਿ ਕਰੀ ਅਵਗਿਆ ਜਨ ਕੀ ਤੇ ਤੈ' ਦੀਏ ਰੁੜ੍ਹਾਈ। ” (ਰੁੜ੍ਹਾ ਦਿੱਤੇ) 
- ਸਾਰ ੫, ਅਸ ੧, ੬ : ੨ (1235) 
ਰੋਇ ਨੂੰ 
“ਥਾਉ ਨ ਹੋਵੀ ਪਉਦੀਈ ਹੁਣਿ ਸੁਣੀਐ ਕਿਆ ਰੂਆਇਆ। ” 
- ਆਸਾ ੧, ਵਾਰ ੩ : ੪ (464) 
ਰੁਆਉਂ ਦਾ, ਸਹਿਮ ਪਾ ਰਿਹਾ, ਗਜਦਾ 


“ਮਨਮੁਖੁ ਅੰਧੁ ਨ ਚੇਤੈ ਮੂੜਾ ਸਿਰ ਊਪਰਿ ਕਾਲੁ ਰੂਆਇਦਾ। ”” 
- ਮਾਰੂ ੩, ਸੋਲ ੧੭, ੭ : ੩ (1061) 


ਰੋਈਏ ਭਾਵ ਪੁਕਾਰ ਕਰੀਏ 
“ਦੁਖੁ ਸੁਖੁ ਤੇਰੈ ਭਾਣੈ ਹੋਵੈ ਕਿਸ ਥੈ ਜਾਇ ਰੁਆਈਐ। ”” 
__> ਆਸਾ ੧, ਅਸ ੧੨, ੭ : ੨ (418) 
“ਗਰਬਿ ਮੁਸੈ ਘਰੁ ਚੋਰੁ ਕਿਸੁ ਰੁਆਈਐ। ” (ਰੋ ਰੋ ਕੇ ਦਸੀਏ) 
੍‌੍ - ਸੂਹੀ ੧, ਅਸ ੪, ੫ : ੨ (752) 


ਰੁਆਉਂਦਾ ਹੈ 


“ਲਬਿ ਧੰਧੈ ਮਾਇਆ ਜਗਤੁ ਭੁਲਾਇਆ ਕਾਲੁ ਖੜਾ ਰੂਆਏ । ” 
- ਵੰਡ ੧, ਅਲਾ ੫, ੧ : ੬ (582) 


ਸ਼ਿਕਾਇਤ ਕਰਨਾ, ਪੁਕਾਰ ਕਰਨਾ, ਰੋਸ ਕਰਨਾ 
“ਜਿਸੁ ਨਾਲਿ ਸੰਗਤਿ ਕਰਿ ਸਰੀਕੀ ਜਾਇ ਕਿਆ ਰੂਆਵਣਾ। ” 
- ਵਡ ੧, ਛੰਤ ੧, ੩ : ੪ (566) 





3747 


ਰੁਸੀਏ, ਗੁੱਸੇ ਹੋਈਏ 

- ਮਾਰੂ ੫, ਵਾਰ ੧੦ਸ, ੫, ੨: ੨(1097) 
ਰੂਹ ਭਾਵ ਜੀਵ 
“ਡੋਰੇ ਭੋਰੇ ਰੂਹੜੇ ਸੇਵੇਦੇ ਆਲਕੁ । ” 

- ਮਾਰੂ ੫, ਵਾਰ ਪਸ, ੫, ੩ : ੧ (1095) 


“ਗੋਰਾਂ ਸੇ ਨਿਮਾਣੀਆ ਬਹਸਨਿ ਰੂਹਾਂ ਮਲਿ। ” 


- ਸਲੋ ਫਰ, ੯੭ : ੨ (1383) 
ਰੂਹੁ - ਆਤਮਾ ਭਾਵ ਜੀਵ 
“ਗਹਿਲਾ ਰੂਹੁ ਨ ਜਾਣਈ ਸਿਰੁ ਭੀ ਮਿਟੀ ਖਾਇ। ”” 
- ਸਲੋ ਫਰ, ੨੬ : ੨ (1379) 
ਦਰਖਤ, ਬ੍ਰਿਛ 
“ਨੀਚ ਰੂਖ ਤੇ ਊਚ ਭਏ ਹੈ ਗੰਧ ਸੁਗੰਧ ਨਿਵਾਸਾ। ” 
- ਆਸਾਂ ਰਵਿ, ੩, ੧ : ੨ (486) 


“ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ। ” 
- ਬਿਲਾ ੫, ੪੪, ੨:੧(811) 


“ਰੂਖਿ ਬਿਰਖਿ ਗ੍ਰਿਹਿ ਬਾਹਰਿ ਸੋਇ। ” 
- ਗਉ ੫, ਅਸ ੭, ੧ : ੨ (223) 
ਹੋਰ ਰੂਪ: 
ਰੂਖੱਤੀ - 
“ਰੁਖ ਬਿਰਖੱਤੈ ਉਡਉ ਭੂਖਾ ਪੀਵਾ ਨਾਮੁ ਸੁਭਾਈ। ”” (ਰੁਖਾਂ ਵਿਚ) 
- ਮਲਾ ੧, ਅਸ ੩, ੪ : ੧ (1274) 


““ਰੂਖੋ ਭੋਜਨੁ ਭੂਮਿ ਸੈਨ ਸਖੀ ਪ੍ਰਿਅ ਸੰਗਿ ਸੂਖਿ ਬਿਹਾਤ। ” 
- ਕਾਨ ੫, ੪੨, ੨ : ੨ (1306) 


(1) ਰੁਚੀ, ਸ਼ਰਾਬ ਪੀਣ ਦੀ ਉਮੰਗ 
“ਉਹੀ ਭਾਠੀ ਓਹੀ ਪੋਚਾ ਉਹੀ ਪਿਆਰੋ ਉਹੀ ਰੂਚਾ। ” 
- ਗਉਂ ੫, ੧੫੭”, ੨ : ੧ (214) 
(2) ਭਾਉਂਦਾ 
“ਤੋਲਿ ਨ ਤੁਲੀਐ ਮੋਲਿ ਨ ਮੁਲੀਐ ਕਤ ਪਾਈਐ ਮਨ ਰੁਚਾ। ” 
- ਦੇਵ ੫, ੩੨, ੧ : ੨ (534) 





3748 


“ਣਾਣਾ ਰਣਿ ਰੂਤਉ ਨਰ ਨੇਹੀ ਕਰੈ । ” 
- ਗਉਂ ਕਬ, ਬਾਅ ੨੧ : ੧ (341) 


੯) 


ਰੁਤ, ਮੌਸਮ 
“ਅਨ ਰੂਤਿ ਨਾਹੀ ਨਾਹੀ। ”” 


- ਬਸੰ ੫, ੧੮, ੨ : ੩ (1185) 


“ਆਨ ਰੂਤੀ ਆਨ ਬੋਈਐ ਫਲੁ ਨ ਫੂਲੈ ਤਾਹਿ। ” 
- ਮਾਰੂ ੫, ੧੩, ੧ : ੨ (1002) 


“ਚਾਰਿ ਦਿਵਸ ਕੇ ਪਾਹੁਨੇ ਬਡ ਬਡ ਰੂੰਧਹਿ ਠਾਉ। ” 
- ਸਲੋ ਕਬ, ੬੪ : ੨ (1367) 


““ਕਿਸਨੁ ਸਦਾ ਅਵਤਾਰੀ ਰੂਧਾ ਕਿਤੁ ਲਗਿ ਤਰੈ ਸੰਸਾਰਾ। ” 
- ਵਡ ੩, ੫. ੩ : ੧ (559) 
(2) ਰੁਕਿਆ ਹੋਇਆ 
““ਰੂਧਾ ਕੰਠੁ ਸਬਦੁ ਨਹੀ ਉਚਰੈ ਅਬ ਕਿਆ ਕਰਹਿ ਪਰਾਨੀ। ” 
- ਸੋਰ ਭੀਖ, ੧, ੧ : ੨ (659) 


(1) ਸ਼ਕਲ, ਸੂਰਤ, ਪ੍ਰਕਾਰ 
“ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ। ” 
- ਜਪੁ ੧, ੩੫ : ੪ (7) 
“ਨਾਨਾ ਰੂਪ ਜਿਉ ਸੂਾਗੀ ਦਿਖਾਂਵੈ । ” 
੍‌੍ - ਗਉ ੫, ਸੁਖ ੧੧, ੭ : ੭ (278) 
(2) ਸੁੰਦਰਤਾ 
“ਤਾ ਕੇ ਰੂਪ ਨ ਕਥਨੇ ਜਾਹਿ। ” 
- ਜਪੁ ੧, ੩੭ : ੬ (8) 
(3) ਸਰੂਪ 
“ਕਰਹੁ ਕ੍ਰਿਪਾ ਸਰਬ ਕੇ ਦਾਤੇ ਏਕ ਰੂਪ ਲਿਵ ਲਾਵਹੁ । ”” 
- ਗਉਂ ੫, ੧੬੫”, ੨ : ੧ (216) 
“ਗਿਆਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰੁ। ” (ਸਰੂਪ ਨੂੰ ਸਿੰਗਾਰਦੇ 
ਹਨ) 
- ਆਸਾ ੧, ਵਾਰ ੧੧ਸ, ੧, ੨ : ੪ (469) 
“ਆਨਦ ਰੂਪ ਧਿਆਵਹੁ । ” (ਅਨੰਦ ਦੀ ਮੂਰਤ) 
- ਬਿਲਾ ੫, ੧੨੮, ੨ : ੩ (830) 
(4) ਰੂਪੀ 
“ਕਲਿਆਣ ਰੂਪ ਮੰਗਲ ਗੁਣ ਗਾਮ। ” (ਮੁਕਤ ਰੂਪੀ ਖੁਸ਼ੀ) 
- ਗਉਂ ੫. ਸੁਖ ੯, ੫ : ੮ (274) 
“ਰੋਗ ਰੂਪ ਮਾਇਆ ਨ ਬਿਆਪੈ। ” 





3749 


- ਸੂਹੀ ੫, ਅਸ ੨, ੪ : ੨ (760) 


“ਅਨਿਕ ਲੀਲਾ ਰਾਜ ਰਸ ਰੂਪੰ ਛਤ੍ਹ ਚਮਰ ਤਖਤ ਆਸਨੰ। ” 
- ਜੈਤ ੫, ਵਾਰ ੮ਸ, ੫, ੧ : ੧ (707) 
(2) ਰੂਪੀ 
“ਨਵੰਤ ਦੁਆਰੰ ਭੀਤ ਰਹਿਤੰ ਬਾਇ ਰੂਪੰ ਅਸਥੰਭਨਹ। ”” 
- ਸਸ ੫, ੪ : ੨ (1354) 
ਰੂਪਹੀਣ ---- ਸੁੰਦਰਤਾ ਤੋ ਵਿਹੂਣੀ 
“ਮਿਤ੍ਰ ਨ ਇਠ ਧਨ ਰੂਪਹੀਣ ਕਿਛੁ ਸਾਕੁ ਨ ਸਿੰਨਾ। ” 
- ਜੈਤ ੫, ਵਾਰ ੭ : ੩ (707) 
ਹੋਰ ਰੂਪ: 
ਰੂਪਹੀਨ - 
““ਰੂਪਹੀਨ ਬੁਧਿ ਬਲ ਹੀਨੀ ਮੋਹਿ ਪਰਦੇਸਨਿ ਦੂਰ ਤੇ ਆਈ। ” 
- ਗਉਂ ੫, ੧੧੮, ੧ : ੧ (204) 
ਰੂਪਵੰਤਿ ---- ਸੁੰਦਰ 
“ਰੂਪਵੰਤਿ ਸਾ ਸੁਘੜਿ ਬਿਚਖਣਿ ਜੋ ਧਨ ਕੰਤ ਪਿਆਰੀ ਜੀਉ। ” 
= ਮਾਝ ੫. ੧੧, ੨ 5 


- ਗਉਂ ੫, ੯੦, ੨: 


- ਗਉ ੫, ੧੦੬, ੩ : ੧ (187) 


“ਸਰਬ ਨਿਧਾਨ ਮੰਗਲ ਰਸ ਰੂਪਾ ਹਰਿ ਕਾ ਨਾਮੁ ਅਧਾਰੋ। ” 
- ਸੋਰ ੫, ੪੮, ੨ : ੧ (620) 


“ਮਿਥਿਆ ਨੇਤਰ ਪੇਖਤ ਪਰ ਤ੍ਰਿਅ ਰੂਪਾਦ। ” 
- ਗਉ ੫. ਸੁਖ ੫, ੫ : ੩ ( 269) 
ਰੂਪਾਵਤੀ ---- ਹੇ ਰੂਪਵਾਨ, ਹੇ ਸੁੰਦਰ 
“ਉਰਝਿ ਰਹਿਓ ਸਭ ਸੰਗਿ ਅਨੂਪ ਰੂਪਾਵਤੀ। ” 
- ਗਉਂ ੫, ਬਾਅ ਪਪਸ : ੨ (261) 
(1) ਰੂਪ ਵਿਚ, ਆਕਾਰ ਵਿਚ 
“ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪਿ ਸਮਾਸੀ। ” 





3750 


- ਆਸਾ ੧, ਸੋਪੁ ੧, ੩ : ੪ (11) 
“ਰਾਰੈ ਰੂਪਿ ਨਿਰਾਲਮੁ ਬੈਠਾ ਨਦਰਿ ਕਰੇ ਵਿਚਿ ਛਾਇਆ। ” (ਭਾਵ ਦ੍ਰਿਸਟਮਾਨ 
ਸੰਸਾਰ) 
- ਆਸਾ ੧, ੮, ੩ : ੨ (351) 
(2) ਸ਼ਕਲ ਵਿਚ 
“ਧਾਣਕ ਰੁਪਿ ਰਹਾ ਕਰਤਾਰ। ” 
੍‌੍ - ਸਿਰੀ ੧, ੨੯, ੧ : ੪ (24) 
(3) ਸੁੰਦਰਤਾ ਵਿਚ, ਸੁੰਦਰਤਾ ਕਰਕੇ 
“'ਰੂਪਿ ਅਨੂਪ ਪੂਰੀ ਆਚਾਰਿ। ” 
- ਆਸਾ ੧, ੩, ੧ : ੨ (370) 
(1) ਰੂਪਾਂ ਵਿਚ, ਸ਼ਕਲ/ ਆਕਾਰ ਵਿਚ 
“ਸਰਬੀ ਰੰਗੀ ਰੂਪੀ ਤੂੰਹੈ ਤਿਸੁ ਬਖਸੇ ਜਿਸੁ ਨਦਰਿ ਕਰੇ। ” 
- ਆਸਾ ੧, ੨੨, ੧ : ੨ (355) 
““ਗੋਬਿਦੁ ਗਾਜੈ ਸਬਦੁ ਬਾਜੈ ਅਨਦ ਰੂਪੀ ਮੇਰੋ ਰਾਮਈਆ। ” 
- ਪੁਭਾ ਨਾਮ, ੨, ੧ : ੧ (1351) 
(2) ਸੁੰਦਰਤਾ ਦੁਆਰਾ 
“ਰੂਪੀ ਭੁਖ ਨ ਉਤਰੈ ਜਾ ਦੇਖਾਂ ਤਾਂ ਭੁਖ। ” 
- ਮਲਾ ੧, ਵਾਰ ੨੧ਸ, ੧, ੨ : ੩ (1287) 
ਹੋਰ ਰੂਪ: 
ਰੂਪੱਤੈ - 
“ਨ ਭੀਜੈ ਰੂਪੱਤੇ ਮਾਲੱਹ ਰੰਗਿ। ” 
- ਸਾਰ ੪, ਵਾਰ ੧ਸ, ੧, ੨ : ੪ (1237) 


“ਸਰਬ ਸਾਸਤ ਬਹੁ ਰੂਪੀਆ ਅਨ ਗੁਰੂਆ ਅਖਾੜਾ ਮੰਡਲੀਕ ਬੋਲ ਬੋਲਹਿ ਕਾਛੇ । ” 
- ਮਲਾ ਨਾਮ, ੧, ੩ : ੨ (1292) 


- ਜਪੁ ੧, ੧੬ : ੧੮ (3) 


“ਪਰ ਤ੍ਰਿਅ ਰੂਪੁ ਨ ਪੇਥੈ ਨੇੜ੍ਹ। ” 


- ਗਉ ੫. ਸੁਖ ੯, ੧ : ੩ (274) 
(2) ਸ਼ਕਲ, ਪ੍ਰਤਖ ਦਿਖ 
“ਸਰਮ ਖੰਡ ਕੀ ਬਾਣੀ ਰੂਪੁ। ” 
- ਜਪੁ ੧, ੩੬ : ੩ (7) 
“ਤਿਸੁ ਰੂਪੁ ਨ ਰੇਖਿਆ ਘਟਿ ਘਟਿ ਦੇਖਿਆ ਗੁਰਮੁਖਿ ਅਲਖੁ ਲਖਾਵਣਿਆ। ”” 
(ਭਾਵ “ਚਿਹਨ ਚੱਕਰ ) 
- ਗਉ ੪, ਅਸ ੩੪, ੧, : ੨ (129) 
“ਕਵਨ ਰੂਪੁ ਤੇਰਾ ਆਰਾਧਉ । ” (ਸਰੂਪ) 





3751 


- ਗਉ ੫, ੧੦੫, ੧: ੧(186) 
(3) ਰੂਪ, ਸਮਾਨ 
“ਹਰਿ ਹਰਿ ਰੂਪੁ ਸਭ ਜੋਤਿ ਸਬਦੀ ਹਰਿ ਨਿਕਟਿ ਵਸੈ ਹਰਿ ਕੋਲੀ। ” 
- ਗਉਂ ੪, ੫੩, ੨ : ੨ (168) 
“ਜੋ ਦੀਸੈ ਸੋ ਤੇਰਾ ਰੁਪੁ। ” 
੍‌ - ਤਿਲੰ ੫, ੨, ੩ :੧ (724) 
(4) ਸਮਰਥਾ 
“ਭਗਤਾ ਕਾ ਅੰਗੀਕਾਰੁ ਕਰਦਾ ਆਇਆ ਕਰਤੈ ਅਪਣਾ ਰੂਪੁ ਦਿਖਾਇਆ। ” 
- ਭੈਰ ੩, ਅਸ ੧, ੧੩ : ੪ (1155) 


“ਗੁਸਾਂਈ ਗਰਿਸੁ ਰੂਪੇਣ ਸਿਮਰਣੰ ਸਰਬਤ ਜੀਵਣਹ। ” 
- ਸਸ ੫, ੫੪ : ੧ (1359) 
“ਰੂਪੈ ਕਾਮੈ ਦੋਸਤੀ ਭੁਖੈ ਸਾਦੈ ਗੰਢੁ । ” 
-ਮਲਾ ੧, ਵਾਰ ੨੩ਸ, ੧, ੧ : ੧ (1288) 


“ਹਰਿ ਹਰਿ ਰੂਪ ਹਰਿ ਰੂਪੋ ਹੋਂਵੈ ਹਰਿ ਜਨ ਕਉ ਪੂਜ ਕਰਾਵੈ ਗੋ। ” 
- ਕਾਨ ੪, ਅਸ ੬, ੬ : ੩ (1311) 


“ਰਰਿ ਤੁਧੁ ਵਿਣੁ ਖਾਕੂ ਰੂਲਣਾ ਕਹੀਐ ਕਿਥੈ ਵੈਣ। ” 
- ਮਾਝ ੫, ਦਿਨ ੧ : ੮ (136) 
(ਮਹਾਨਕੋਸ਼ ਅਰਥ “ਮਿਲਣਾ” ਕਰਦੇ ਹਨ) 
-<<- ਰੁਲਿਆ 
“ਸੋ ਤਨੁ ਧਰ ਸੰਗਿ ਰੂਲਿਆ। ” (ਭਾਵ ਮਿਲਿਆ) 
- ਗਉਂ ੫, ੧੩੯”, ੩ : ੨ (210) 


ਰੁਲੇ, ਖੁਆਰ ਹੋਏ 
“ਖਸਮ ਬਿਸਾਰਿ ਮਾਟੀ ਸੰਗਿ ਰੂਲੇ। ” 
- ਸੂਹੀ ਕਬ, ੩, ੪ : ੪ (793) 


ਪ੍ਰਸਿੱਧ ਤੇ ਸ੍ਰੇਸਟ (ਮਹਾਨ ਕੋਸ਼) ਸੁੰਦਰ (ਸ਼ਬਦਾਰਥ, ਦਰਪਣ) 
“'ਰੂੜਉ ਠਾਕੁਰੁ ਨਾਨਕਾ ਸਭਿ ਸੁਖ ਸਾਚਉ ਨਾਮੁ । ” 
- ਮਲਾ ੧, ਵਾਰ ੧ਸ, ੧, ੨ : ੨ (1279) 


< 2 


ਸੋਹਣਾ, ਸੁੰਦਰ 
“ਗੁਰਮੁਖਿ ਨਾਮੁ ਜੰਪੈ ਮਨੁ ਰੂੜਾ। ” 
- ਆਸਾਂ ੧, ਅਸ ੮, ੩ : ੪ (415) 


ਹੋਰ ਰੂਪ: 





3752 


ਰੂੜੀ - 
'“ਰੂੜੋ ਠਾਕੁਰ ਮਾਹਰੋ ਰੂੜੀ ਗੁਰਬਾਣੀ। ” (ਸੁੰਦਰ) 
- ਆਸਾ ੧, ਅਸ ੧੯, ੧: ੧ (421) 
ਰੂੜੈ - 
“ਘਰਿ ਘਰਿ ਕੰਤੁ ਸਹੇਲੀਆ ਰੂੜੇ ਹੇਤਿ ਪਿਆਰੇ। ” (ਸੁੰਦਰ ਪਤੀ) 
- ਵਡ ੧, ਅਲਾ ੩, ੭ : ੩ (581) 


“ਰੜੋ ਜਿਹ ਬਸਿਓ ਰਿਦ ਮਾਹੀ। ” (ਸੁੰਦਰ ਹਰੀ) 
- ਗਉਂ ੫. ਬਾਅ ੪੭ : ੩ (260) 
“ਰੂੜੋ ਠਾਕੁਰ ਮਾਹਰੋ ਰੂੜੀ ਗੁਰਬਾਣੀ। ”” (ਪ੍ਰਸਿੱਧ, ਉੱਤਮ) 
- ਆਸਾ ੧, ਅਸ ੧੯, ੧: ੧ (421) 


੦.% .੨੩੩੦ , 99 


“ਰੁੜੋ ਮਨੁ ਹਰਿ ਰੰਗੇ ਲੋੜੈ । (ਭਾਵ ਰੰਗਲਾ) 
- ਟੋਡੀ ੫, ੧੮, ੧ : ੧ (715) 


ੜੌ - 
' ਰੂੜੌ 


ਰੂੜੌ ਆਖੀਐ ਭਾਈ ਰੂੜੌ ਲਾਲ ਚਲੂਲ। ” (ਸੁੰਦਰ) 

- ਸੋਰ ੧, ਅਸ ੪, ੩ : ੧ (637) 
ਰੂੜੀ - 
“ਨਾਮੁ ਸਮ੍ਾਲਸਿ ਰੂੜ੍ਹੀ ਬਾਣਿ। ” (ਸੁੰਦਰ) 

- ਮਲਾ ੧, ਅਸ ੪, ੨ : ੩ (1275) 
ਰੂੜੇ - 
““ਏ ਮਨ ਰੂੜ੍ਹੇ ਰੰਗਲੇ ਤੂੰ ਸਚਾ ਰੰਗੁ ਚੜਾਇ। ” 
- ਆਸਾ ੩, ਅਸ ੩੧, ੧ : ੧ (427) 


“ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ।” 

- ਗੂਜ ੫, ਸੋਦ ੫, ੧ : ੧ (10) 
“ਕਹਤ ਕਬੀਰ ਚੇਤਿ ਰੇ ਅੰਧਾ । ”” 

- ਗਉ ਕਬ, ੧੬, ੬ : ੧ (326) 
(2) ਨਿਰਾਦਰੀ ਦੇ ਬਚਨ, ਦੁਰਬਚਨ 
“ਰੇ ਰੇ ਦਰਗਹ ਕਹੈ ਨ ਕੋਊ। ” 

- ਗਉਂ ੫. ਬਾਅ ੧੦ : ੩ (252) 
(3) ਕਰੜੇ, ਸਖਤ 
“ਇਕ ਆਪੀਨੈ ਪਤਲੀ ਸਹ ਕੇ ਰੇ ਬੋਲਾ । ” 

- ਸੂਹੀ ਫਰ, ੨, ੨ : ੧ (794) 
(ਫ. ਰੇਸ਼ਮੀ) ਰੇਸ਼ਮੀ, ਪਟ ਦਾ ਬਣਿਆ ਹੋਇਆ 
“ਸਾਕਤ ਸਿਰਪਾਉ ਰੇਸਮੀ ਪਹਿਰਤ ਪਤਿ ਖੋਈ। ”” 

- ਬਿਲਾ ੫, ੪੪, ੩ : ੨ (811) 


“ਕੁੰਟ ਚਾਰਿ ਦਹਦਿਸਿ ਭੂਮੇ ਕਰਮ ਕਿਰਤਿ ਕੀ ਰੇਖ। ” 





3753 


- ਗਉਂ ੫. ਬਾਅ ੧੭ਸ : ੧ (253) 
(2) (ਸੰ.) ਲਕੀਰਾਂ, ਨਿਖੇੜੇ ਦਾ ਚਿੰਨ੍ਹ, ਚਿਹਨ 
“ਰੂਪ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ। 
- ਗਉ ੫. ਸੁਖ ੧੬ਸ : ੧ (283) 
“ਕਿਰਤ ਰੇਖ ਕਰਿ ਕਰਮਿਆ। ? (ਕੀਤੇ ਕੰਮਾਂ ਦੀ ਲਿਖਤ ਅਨੁਸਾਰ) 
- ਬਸੰ ਪ, ਅਸ ੨, ੬ : ੨(1193) 
(3) ਧਾਰ 
“ਕਜਲ ਰੇਖ ਨ ਸਹਦਿਆ ਸੇ ਪੰਖੀ ਸੁਇ ਬਹਿਠੁ । ? 
੍‌੍ - ਸਲੋ ਫਰ, ੧੪ : ੨ (1378) 


“ਮੁਕਤ ਭਏ ਪ੍ਰਭ ਰੂਪ ਨ ਰੇਖੰ। ” 
- ਗਉਂ ੧, ਅਸ ੭, ੧ : ੩ (223) 


“ਕਰਹੁ ਕ੍ਰਿਪਾ ਪ੍ਰੀਤਮ ਮਨਮੋਹਨ ਫੋਰਿ ਭਰਮ ਕੀ ਰੇਖਾ। ? 
- ਸਾਰ ੫, ੮੮, ੧: ੨ (1221) 
---- ਲਕੀਰ, ਚਿਹਨ 
“ਤਿਸੁ ਰੂਪੁ ਨ ਰੇਖਿਆ ਵਰਨੁ ਨ ਕੋਈ ਗੁਰਮਤੀ ਆਪਿ ਬੁਝਾਵਣਿਆ। ” 
- ਮਾਝ ੩, ਅਸ ੧੯, ੧ : ੨ (120) 


““ਸੂਧੇ ਸੂਧੇ ਰੇਗਿ ਚਲਹੁ ਤੁਮ ਨਤਰ ਕਧਕਾ ਦਿਵਈਹੈ ਰੇ । ” 
- ਬਿਲਾ ਕਬ, ੧, ੧ : ੨ (855) 


੨ (253) 
ਮਿਟੀ, ਚਰਨ ਧੁੜ, ਧੁੜੀ 


ਹੋ ਇਹ = 
“ਰੇਣ ਸਗਲ ਇਆ ਮਨੁ ਕਰੈ ਏਊ ਕਰਮ ਕਮਾਇ। ” 
- ਗਉਂ ੫. ਬਾਅ ੩੧ : ੭ (256) 
“ਸਰਬ ਕੀ ਰੇਣ ਹੋਵੀਜੈ। ? 
- ਰਾਮ ੩, ੪੪, ੪ : ੧ (896) 


“ਆਪ ਛੋਡਿ ਸਭ ਹੋਇ ਰੇਣਾ ਜਿਸੁ ਦੇਇ ਪ੍ਰਭੁ ਨਿਰੰਕਾਰੁ । ” (ਚਰਨਧੂੜੀ) 

- ਸਿਰੀ ੫, ੯੫, ੩ : ੨ (51) 
ਧੂੜੀ, ਚਰਨ ਧੂੜੀ 
“ਨਾਮੁ ਦਾਨੁ ਨਾਨਕ ਵਡਿਆਈ ਤੇਰਿਆ ਸੰਤ ਜਨਾ ਰੇਣਾਰੀ। ” 





3754 


- ਰਾਮ ੫, ਅਸ ੮, ੮ :੧ (916) 


“ਨਾਨਕ ਇਕੁ ਆਰਾਧੇ ਸੰਤਨ ਰੇਣਾਰ। ” (ਚਰਨ ਧੂੜਾ) 
- ਰਾਮ ੫, ਵਾਰ ੧੦ਸ, ੫, ੧: ੮ (962) 
“ਭਾਈ ਰੇ ਸੰਤ ਜਨਾ ਕੀ ਰੇਣੁ। ? 
- ਸਿਰੀ ੧, ੧੨, ੧ : ੧(18) 
“ਚਰਣ ਰੇਣੁ ਗੁਰ ਕੀ ਮੁਖਿ ਲਾਗੀ। ” 
- ਗਉ ੫, ੧੦੭, ੨ : ੧ (187) 


“ਪਰ ਨਿੰਦਾ ਨਹ ਸ੍ਰੋਤਿ ਸੁਵਣੰ ਆਪੁ ਤ੍ਿਗ ਸਗਲ ਰੇਣੁਕਹ। ” 

- ਸਸ ੫, ੪੦ : ੬ (1357) 
ਹੋਰ ਰੂਪ: 
ਰੇਣੁਕਾ 
“ਸਾਧੂ ਕੀ ਹੋਹੁ ਰੇਣੁਕਾ ਅਪਣਾ ਆਪੁ ਤਿਆਗਿ। ” (ਚਰਨ ਧੂੜ) 

- ਸਿਰੀ ੫, ੭੮, ੩ : ੧ (45) 

(ਸੰ-) ਵੀਰਜ, ਧਾਤੁ 
“ਰੰਚਕ ਰੇਤ ਖੇਤ ਤਨਿ ਨਿਰਮਿਤ ਦੁਰਲਭ ਦੇਹ ਸਵਾਰਿ ਧਰੀ । ”” 

- ਸਮੁ ੫, ੩” : ੧ (1387) 


ਬਾਲੂ 
“ਹਰਿ ਹੈ ਖਾਂਡੁ ਰੇਤੁ ਮਹਿ ਬਿਖਰੀ ਹਾਥੀ ਚੁਨੀ ਨ ਜਾਇ। ”” 
- ਸਲੋ ਕਬ, ੨੩੮ : ੧ (1377) 


ਮਿਟੀ, ਧੂੜੀ 
“ਰਾਰਾ ਰੇਨ ਹੋਤ ਸਭ ਜਾ ਕੀ।” 
- ਗਉਂ ੫, ਬਾਅ ੪੪ : ੧ (259) 


- ਸੋਰ ਕਬ, ੧੧, ੧ : ੩ (656) 


- ਆਸਾਂ ੫, ੧੨੫, ੧ : ੨ (402) 


“ਜੀਉ ਪਿੰਡੁ ਤਨੁ ਧਨੁ ਸਾਧਨ ਕਾ ਇਹੁ ਮਨੁ ਸੰਤ ਰੇਨਾਈ। 





ਵੀ 


- ਸਾਰ ੫, ੧੮, ੨ : ੧ (1207) 


= ਸੋਰ ੫. ੫੯, ੨ : ੨ (623) 


ਰੇਨਾਰੀ - 
“ਸਰਬ ਭੂਤ ਪਾਰਬ੍ਰਹਮੁ ਕਰਿ ਮਾਨਿਆ ਹੋਵਾਂ ਸਗਲ ਰੇਨਾਰੀ। ” (ਚਰਨ ਧੂੜ) 

- ਸੋਰ ੫, ੨੮, ੧ : ੧ (616) 
ਰੇਨਾਰੁ - 
“ਨਾਨਕੁ ਮੰਗੇ ਦਾਨੁ ਹਰਿ ਸੰਤਾ ਰੇਨਾਰੁ। ” (ਚਰਨ ਧੂੜ) 

- ਬਿਹਾ ੪, ਵਾਰ ੨੧ : ੪ (556) 

ਰੇਨਾਰੇ - 
“ਪਾਵਉ ਦਾਨੁ ਢੀਠੁ ਹੋਇ ਮਾਗਉ ਮੁਖਿ ਲਾਗੈ ਸੰਤ ਰੇਨਾਰੇ। ” (ਧੂੜ) 

- ਸੂਹੀ ੫, ੬, ੪ : ੧ (738) 


ਧੂੜ 
“ਰੇਨੁ ਸੰਤਨ ਕੀ ਮੇਰੈ ਮੁਖਿ ਲਾਗੀ। ”” 


- ਮਾਝ ੫, ੧੮, ੪ : ੧6100) 


“ਕਲਿ ਵਿਚ ਧੂ ਅੰਧਾਰੁ ਸਾ ਚੜਿਆ ਰੈ ਭਾਣ। ” 
- ਰਾਮ ਬਸ, ਵਾਰ ੬ : ੮ (968) 


“ਏਕ ਰੈਣ ਕੇ ਪਾਹੁਨ ਤੁਮ ਆਏ ਬਹੁ ਜੁਗ ਆਸ ਬਧਾਏ। ”” 
- ਗਉਂ ੫, ੧੫੨”, ੧ : ੧ (212) 
ਰੈਣਾਇਰ --- ਸਮੁੰਦਰ 
“ਰੈਣਾਇਰ ਮਾਹਿ ਅਨੰਤੁ ਹੈ ਕੂੜੀ ਆਵੈ ਜਾਇ। ” (ਸੰਸਾਰ ਸਮੁੰਦਰ) 
- ਰਾਮ ੩, ਵਾਰ, ੭ਸ, ੩, ੧ : ੨ (949) 


“ਓਹੁ ਢਾਢੀ ਤੁਧੁ ਧਿਆਇ ਕਲਾਣੇ ਦਿਨੁ ਰੈਣਾਰ । ? 
- ਰਾਮ ੫, ਵਾਰ ੧੧ : ੫ (962) 
ਹੋਰ ਰੂਪ: 
ਰੈਣਾਰੇ - 
“ਅਉਧ ਘਟੈ ਦਿਨਸੁ ਰੈਣਾਰੇ । (ਰਾਤ) 
- ਗਉ ੫, ਸੋਹ ੫, ੧ :੧(13) 


“ਬਿਨੁ ਗੁਰ ਨੀਦ ਨ ਆਵਈ ਦੁਖੀ ਰੈਣਿ ਵਿਹਾਇ। ”” 





3756 


- ਸਿਰੀ ੩, ੪੭, ੨ 
“ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ। ” (ਉਮਰ ਰੂਪੀ ਰਾਤ) 

- ਸਿਰੀ ੫, ੧੩, ੧ 
“ਜੈਸੇ ਰੈਣਿ ਪਰਾਹੁਣੇ ਉਠਿ ਚਲਸਹਿ ਪਰਭਾਤਿ। ” (ਰਾਤ ਦੇ) 

- ਸਿਰੀ ੫, ੯੨, ੨ 
ਹੋਰ ਰੂਪ: 
ਰੈਣੀ - 
“ਹਰਿ ਆਇ ਮਿਲਿਆ ਜਗ ਜੀਵਨੁ ਮੇਰੇ 
ਗੋਵਿੰਦਾ ਮੈ ਸੁਖਿ ਵਿਹਾਣੀ ਰੈਣੀ ਜੀਉ। ” (ਰਾਤ) 

- ਗਉਂ ੪, ੬੭,੪£ 
ਰੈਣੇ - 
“ਸਫਲਾ ਸੁ ਦਿਨਸ ਰੈਣੇ ਸੁਹਾਵੀ ਅਨਦ ਮੰਗਲ ਰਸੁ ਘਾਨਾ। ? 

- ਬਿਹਾ ੫, ਛੰਤ ੨, ੪ : 


ਰੈਨੜੀਐ ---- ਰਾਤੇ, ਹੇ (ਸੁਹਾਵਣੀ) ਰਾਤੇ 


“ਭਿੰਨੀ ਰੈਨੜੀਐ ਚਾਮਕਨਿ ਤਾਰੇ । 

- ਆਸਾ ੫, ਛੰਤ ੧੦, ੧ : 
ਹੋਰ ਰੂਪ: 
ਰੈਨੜੀਏ - 
“ਵਧੁ ਸੁਖੁ ਰੈਨੜੀਏ ਪ੍ਰਿਅ ਪ੍ਮੁ ਲਗਾ। ” (ਰਾਤੇ) 

- ਬਿਹਾ ੫, ਛੰਤ ੪, ੧: 
--- ਸਮੁੰਦਰ 

“ਕਬੀਰ ਰੈਨਾਇਰ ਬਿਛੋਰਿਆ ਰਹੁ ਰੇ ਸੰਖ ਮਝੂਰਿ। ” 


£ ੨ (31) 


2 ੨ (43) 


: ੧ (50) 


੨ (174) 


੩ (543) 


੧ (459) 


੧ (544) 


- ਸਲੋ ਕਬ, ੧੨੬ : ੧ (1371) 


“ਝੁਠਾ ਤਨੁ ਸਾਚਾ ਕਰਿ ਮਾਨਿਓ ਜਿਉ ਸੁਪਨਾ ਰੈਨਾਈ। ” 
- ਗਉਂ ੯, ੨, ੧: 


“ਅਉਧ ਘਟੈ ਦਿਨਸੁ ਰੈਨਾਰੇ । ” 
- ਗਉ ੫, ੧੨੪, ੧ : 


“ਸਿਮਰਉ ਦਿਨ ਰੈਨਿ ਸਾਸ ਗਿਰਾਸਾ। ”” 

- ਗਉਂ ੫, ੭੫, ੩ 
“ਰੈਨਿ ਗਈ ਮਤ ਦਿਨੁ ਭੀ ਜਾਇ। ?” 
(ਜੁਆਨੀ ਰੂਪੀ ਰਾਤ) 


- ਸੂਹੀ ਕਬ, ੨, ੧ 


੨ (219) 


੧ (205) 


੪ (177) 


: ੧ (792) 





ਦੀ 


ਹੋਰ ਰੂਪ: 
ਰੈਨੀ - 
“ਆਸ ਪਿਆਸੀ ਚਿਤਵਉ ਦਿਨੁ ਰੈਨੀ ਹੈ ਕੋਈ ਸੰਤੁ ਮਿਲਾਵੈ ਨੇਰਾ। ”” 
- ਗਉ ੫, ੧੨੧੯, ੧: ੨ (204) 
(1) ਰਾਤ, ਵੇਖੋ “ਰੈਨਿ? 
(2) ਰੰਗ ਦੀ ਮੱਟੀ 
“ਤਨਿ ਰੈਨੀ ਮਨੁ ਪੁਨਰਪਿ ਕਰਿਹਉ ਪਾਚਉ ਤਤ ਬਰਾਤੀ। ”” 
- ਆਸਾ ਕਬ, ੨੪, ੧ : ੧ (482) 


“ਜਿਨਿ ਤੁਮ ਸਿਰਜੇ ਸਿਰਜਿ ਸਵਾਰੇ ਤਿਸੁ ਧਿਆਵਹੁ ਦਿਨੁ ਰੈਨੇਹੀ। ” 
- ਸੋਰ ੫, ੪, ੪ : ੧ (609) 
ਰੈਬਾਰਿਆ --- (ਫਾ. ਰਹਿਬਰ), ਵਕੀਲ, ਅਗਵਾਈ ਕਰਨ ਵਾਲਾ 
“ਪਰਵਿਰਤ ਨਿਰਵਿਰਤਿ ਹਾਠਾ ਦੋਵੈ ਵਿਚਿ ਧਰਮੁ ਫਿਰੈ ਰੈਬਾਰਿਆ। ”? 
- ਮਲਾ ੧, ਵਾਰ ੫ : ੩ (1280) 


“ਸਤਿਗੁਰੁ ਵਿਸਟੁ ਮੇਲਿ ਮੇਰੇ ਗੋਵਿੰਦਾ ਹਰਿ ਮੇਲੇ ਕਰਿ ਰੈਬਾਰੀ ਜੀਉ। ”? 
- ਗਉਂ ੪, ੬੭, ੪ : ੩ (174) 


“ਮਹਾਰਾਜ ਰੋ ਗਾਥੁ ਵਾਹੂ ਸਿਉ ਲੁਭੜਿਓ ਨਿਹਭਾਗੜੋ ਭਾਹਿ ਸੰਜੋਇਓ ਰੇ । ” 
- ਟੋਡੀ ੫, ੧੯, ੧: ੨ (715) 


ਰੋਆਇਆ -- ਰੁਆਇਆ, ਰੁਦਨ ਕਰਾਇਆ 
“ਸਹੰਸਰ ਦਾਨ ਦੇ ਇੰਦੂ ਰੋਆਇਆ। ” 
- ਰਾਮ ੩, ਵਾਰ ੧੪ਸ, ੧, ੧ : ੧ (953) 


“ਊਤਮ ਸੇ ਦਰਿ ਊਤਮ ਕਹੀਅਹਿ ਨੀਚ ਕਰਮ ਬਹਿ ਰੋਇ। ” 
- ਸਿਰੀ ੧, ੪, ੧ : ੨ (15) 


ਹੋਰ ਰੂਪ: 
ਰੋਇਆ - 
“ਕੂਕ ਪੁਕਾਰ ਕੋ ਨ ਸੁਣੇ ਓਹੁ ਆਉਖਾ ਹੋਇ ਹੋਇ ਰੋਇਆ। ” (ਰੁਦਨ ਕੀਤਾ) 
- ਗਉ ੪, ਵਾਰ ੧੬ਸ, ੪, ੧ : ੩ (309) 
ਰੋਈ - 
“ਵਿਚਿ ਹਉਮੈ ਕਰਿ ਦੁਖੁ ਰੋਈ। ” (ਰੁਦਨ ਕੀਤਾ) 
- ਮਾਝ ੧, ਵਾਰ ੧੬ਸ, ੧, ੧ : ੫ (145) 
ਰੋਈਹੈ 
“ਰਾਜਾ ਰੰਕੁ ਦੋਊ ਮਿਲਿ ਰੋਈਹੈ । ”(ਰੋਂਦੇ ਹਨ) 





3758 


- ਗਉਂ ਕਬ, ੮, ੧: ੨ (325) 
ਰੋਏ - 
“ਈਹਾ ਕਾਮਿ ਕ੍ਰੋਧਿ ਮੋਹਿ ਵਿਆਪਿਆ ਆਗੈ ਮੁਸਿ ਮੁਸਿ ਰੋਏ। ” (ਰੁਦਨ ਕਰੇ) 

- ਆਸਾਂ ੫, ੪੨, ੧: ੨ (381) 


< 


ਰੋਏਗਾ 
“ਗੁਣੀ ਅਚਾਰਿ ਨਹੀ ਰੰਗਿ ਰਾਤੀ ਅਵਗੁਣ ਬਹਿ ਬਹਿ ਰੋਸੀ। ”” 
- ਧਨਾ ੧, ਛੰਤ ੩, ੧ : ੪ (689) 
(ਸੰ.) ਗੁੱਸਾ, ਕ੍ਰੋਧ, ਰੋਸਾ 
“ਰੋਸੁ ਨ ਕਾਹੁ ਸੰਗ ਕਰਹੁ ਆਪਨ ਆਪੁ ਬੀਚਾਰਿ। ”” 
ਰਹ - ਗਉ ੫. ਬਾਅ ੪੪ ਸ : ੧ (259) 
“ਕਬੀਰ ਨਿਰਗੁਣ ਨਾਮ ਨ ਰੋਸੁ। ? (ਭਾਵ ਬੇਮੁਖ ਨਾ ਹੋ) 
- ਗਉ ਕਬ, ੯, ੪ : ੧ (325) 
“ਰੋਸੁ ਨ ਕੀਜੈ ਅੰਮ੍ਰਿਤ ਪੀਜੈ ਰਹਣੁ ਨਹੀ ਸੰਸਾਰੇ। ” 
- ਰਾਮ ੧, ਓਅੰ ੧੧ : ੧ (931) 


“ਸਚੁ ਕਹੈ ਤਾ ਛੋਹੋ ਆਵੈ ਅੰਤਰਿ ਬਹੁਤਾ ਰੋਹਾ। ” 
- ਰਾਮ ੫, ਵਾਰ ੭ਸ, ੫, ੨ : ੪ (960) 


- ਸਿਰੀ ੧, ੩੦, ੨ : ੨ (25) 


- ਮਲਾ ੧, ਵਾਰ ੨੦ਸ, ੧, ੧ : ੮ (1287) 


“ਮਾਇਆ ਦੁਖਿ ਮੋਹਿਆ ਹਉਮੈ ਰੋਹਿਆ ਮੇਰੀ ਮੇਰੀ ਕਰਤ ਵਿਹਾਵਏ । ” 
- ਧਨਾ ੪, ਛੰਤ ੧, ੪ : ੩ (690) 


“ਦੁਖੁ ਦਰਵਾਜਾ ਰੋਹੁ ਰਖਵਾਲਾ ਆਸਾ ਅੰਦੇਸਾ ਦੁਇ ਪਟ ਜੜੇ । ” 
- ਰਾਮ ੧, ੩, ੨ : ੧ (877) 


ਹੋਰ ਰੂਪ: 
ਰੋਂਹੈ - 
“ਦੁਰਮਤਿ ਭਾਗਹੀਨ ਮਤਿ ਫੀਕੇ ਨਾਮੁ ਸੁਨਤ ਆਵੈ ਮਨਿ ਰੋਹੈ। ” (ਗੁੱਸੇ ਵਿਚ) 
- ਗੂਜ ੪, ੨, ੩ : ੧ (493) 


“ਨਿਸ ਬਾਸੁਰ ਬਿਖਿਅਨ ਕਉ ਧਾਵਤ ਕਿਹਿ ਬਿਧਿ ਰੋਕਉ ਤਾਹਿ। ”? 





ਦੀ ਹੀ 


- ਸੋਰ ੯, ੭, ੧ : ੨ (632) 
ਹੋਰ ਰੂਪ: 
ਰੋਕਿਆ - 
“ਬਾਣੀ ਰੋਕਿਆ ਰਹੈ ਦੁਆਰਾ। ” 

(ਹਟਾਇਆ, ਮੋੜਿਆ, ਰੋਕਿਆ) 

- ਗਉ ਕਬ, ਵਾ ੨ : ੩ (344) 
ਰੋਕੀਆਂ - 
“ਅਉਘਟ ਰੁਧੇ ਰਾਹ ਗਲੀਆਂ ਰੋਕੀਆਂ। ” (ਰੁਕੀਆਂ ਹੋਈਆਂ ਹਨ) 

- ਮਲਾ ੫, ਵਾਰ ੨੩ : ੩ (1288) 


- ਮਾਝ ੫, ੪੨, ੪ : ੨ (106) 


ਰੋਗੰ - 
““ਜਨਮੰ ਤ ਮਰਣੰ ਹਰਖੰ ਤ ਸੋਗੰ ਭੋਗੰ ਤ ਰੋਗੰ। ” (ਦੁਖ, ਬਿਮਾਰੀ) 
- ਸਸ ੫, ੧੨ $: ੧ (1355) 


<< 


ਤੋ' 
“ਬਾਹ ਪਕੜਿ ਰੋਗਹੁ ਕਢਿ ਲਇਆ। ”” 
- ਭੈਰ ੫, ੨੦, ੪:੨(1141) 


“ਭੂਮ ਭਯਾਨ ਉਦਿਆਨ ਰਮਣੰ ਮਹਾ ਬਿਕਟ ਅਸਾਧ ਰੋਗਣਹ। ” 
- ਸਸ ੫, ੪੯ : ੪ (1358) 


“ਆਵਤ ਹਰਖ ਨ ਜਾਵਤ ਦੂਖਾ ਨਹ ਬਿਆਪੈ ਮਨ ਰੋਗਨੀ। ” 
- ਰਾਮ ੫. ੩, ੧ : ੧ (883) 


“ਨਾਮੁ ਨਿਧਾਨੁ ਸਤਿਗੁਰੂ ਸੁਣਾਇਆ ਮਿਟਿ ਗਏ ਸਗਲੇ ਰੋਗਾ ਜੀਉ। ” 

- ਮਾਝ ੫, ੧੭, ੨ : ੩ (99) 
(2) ਰੋਗਾਂ ਦੀ, ਬਿਮਾਰੀਆਂ ਦੀ 
“ਵੰਵੈ ਰੋਗਾਂ ਘਾਣਿ ਹਰਿ ਗੁਣ ਗਾਇਐ। ” 

- ਗੂਜ ੫, ਵਾਰ ੮ : ੨ (520) 


“ਜੋ ਜਨਮੇ ਸੇ ਰੋਗਿ ਵਿਆਪੇ। ? 
- ਆਸਾ ੧, ੧੩, ੩ : ੧ (352) 
“ਹਉਮੈ ਰੋਗਿ ਜਾ ਕਾ ਮਨੁ ਬਿਆਪਤਿ ਓਹੁ ਜਨਮਿ ਮਰੈ ਬਿਲਲਾਤੀ। ”” 
- ਸੋਰ ੫, ੬, ੨ : ੨ (610) 





3760 


ਬਿਮਾਰ, ਰੋਗ ਗ੍ਹਸਤ 
“ਮਨਮੁਖ ਰੋਗੀ ਹੈ ਸੰਸਾਰਾ। ” 
- ਮਾਝ ੩, ਅਸ ੧੫, ੬ : ੧(118) 
ਹੋਰ ਰੂਪ: 
ਰੋਗੀਅੰ - 
“ਨਿਰਧਨ ਭਯੰ ਧਨਵੰਤਹ ਰੋਗੀਅੰ ਰੋਗ ਖੰਡਨਹ । ”” 
- ਸਸ ੫, ੨੦ : ੨ (1355) 
(1) ਬਿਮਾਰੀ 
“ਤ੍ਰਿਸਨਾ ਅਹਿਨਿਸਿ ਅਗਲੀ ਹਉਮੈ ਰੋਗੁ ਬਿਕਾਰੁ । ” 
- ਸਿਰੀ ੧, ੧੭, ੨ : ੨ (20) 
(2) ਦੁਖ 
“ਇਕੁ ਤਿਲੁ ਪਿਆਰਾ ਵੀਸਰੈ ਰੋਗੁ ਵਡਾ ਮਨ ਮਾਹਿ।” 
- ਸਿਰੀ ੧, ੨੦,੧:੧(21) 


- ਭੈਰ ੫, ੨੦, ੩:੧(1141) 


“ਆਰੋਗ੍ਰੰ ਮਹਾ ਰੋਗ੍ਰੰ ਬਿਸਿਮ੍ਰਿਤੇ ਕਰੁਣਾ- ਮਯਹ। ?” 


- ਸਸ ੫, ੨੫ : ੨ (1356) 


(1) ਨਿਤਾਪ੍ਤ, ਨਿਤ 
“ਵਿਚੁ ਨ ਕੋਈ ਕਰਿ ਸਕੈ ਕਿਸ ਥੈ ਰੋਵਹਿ ਰੋਜ। ? 

- ਮਾਝ ੧, ਬਾਰ ੯ : ੫ (135) 
(2) (ਫਾ.ਰੋਜ਼) ਦਿਨ 
“ਸਬ ਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ। ”” 

- ਤਿਲੰ ੧, ੧, ੩ : ੧ (721) 
(3) ਗਮ, ਸ਼ੋਕ 
“ਖੇਦੁ ਨ ਪਾਇਓ ਨਹ ਫੁਨਿ ਰੋਜ। ? 

- ਰਾਮ ੫, ੫੧, ੩ : ੨ (899) 


-<<= ਰੋਜ਼ੀ 
“ਖਾਟਣ ਕਉ ਹਰਿ ਹਰਿ ਰੋਜਗਾਰੁ । ? 
- ਧਨਾ ੫, ੨੩, ੧ : ੨ (676) 


(ਫਾ. ਰੋਜ਼ਾ) ਹਿਜ਼ਰੀ ਸੰਮਤ ਦੇ ਰਮਜ਼ਾਨ ਦੇ ਮਹੀਨੇ ਰਖਿਆ ਜਾਣ ਵਾਲਾ ਵਰਤ 
“ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ। ? 
- ਮਾਝ ੧, ਵਾਰ ੭ਸ, ੧, ੧ : ੨ (140) 
“ਰੋਜਾ ਧੰਰੈ ਨਿਵਾਜ ਗੁਜਾਂਰੈ ਕਲਮਾ ਭਿਸਤਿ ਨ ਹੋਈ। ”” 
- ਆਸਾ ਕਬ, ੧੭, ੨ : ੧ (480) 





3761 


ਰੋਜਿ - ਨਿਤ, ਹੋਰ ਵੇਖੋ ਰੋਜ (1) 
“ਨ ਭੀਜੈ ਸੋਗੀ ਕੀਤੈ ਰੋਜਿ। ? 
- ਸਾਰ ੪, ਵਾਰ ੧ਸ, ੧, ੨ : ੩ (1237) 
(ਫਾ. ਰੋਜ਼ੀ) ਨਿਤ ਦਾ ਭੋਜਨ, ਉਪਜੀਵਕਾ 
“ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ। ” 
- ਰਾਮ ੩, ਵਾਰ ੧੮ਸ, ੨, ੧ : ੨ (955) 
ਹਰ ਰੋਜ਼ (ਦਾ ਨੇਮ), ਨਿਤ (ਦਾ ਨੇਮ) 
“ਰੋਵਨਹਾਰੀ ਰੋਜੁ ਬਨਾਇਆ। ”? 
- ਭੈਰ ੫, ੩੩, ੧ : ੧ (1145) 


ਚਪਾਤੀ 
“ਹਰਿ ਰੁਖੀ ਰੋਟੀ ਖਾਇ ਸਮਾਲੇ । ” 


- ਮਾਝ ੫, ੩੭, ੨ : ੧ (105) 
“ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ। ” (ਭਾਵ ਭੋਜਨ) 
- ਆਸਾ ੧, ਅਸ ੧੧, ੫ : ੩ (417) 
ਹੋਰ ਰੂਪ: 
ਰੋਟੀਅਨ - 
“ਘੂੰਘਰ ਬਾਧਿ ਭਏ ਰਾਮਦਾਸਾ ਰੋਟੀਅਨ ਕੇ ਓਪਾਵਾ। (ਰੋਟੀਆਂ ਦੇ, ਉਪਜੀਵਕਾ 
ਦਾ) 
- ਮਾਰੂ ੫. ੧੫, ੩ : ੧ (1003) 
ਰੋਟੀਆ - 
“ਰੋਟੀਆ ਕਾਰਣਿ ਪੂਰਹਿ ਤਾਲ। ” (ਉਪਜੀਵਕਾ ਲਈ) 
- ਆਸਾ ੧, ਵਾਰ ਪਸ, ੧, ੨ : ੫ (465) 


““ਗਿਲੀ ਗਿਲੀ ਰੋਡੜੀ ਭਉਦੀ ਭਵਿ ਭਵਿ ਆਇ। ” (ਭਾਵ ਮਾਇਆ) 
- ਮਾਰੂ ੫, ਵਾਰ ੯ਸ, ੫, ੨ : ੧ (1097) 


“ਤਜਿ ਗੋਪਾਲੂ ਜਿ ਆਨ ਲਾਗੇ ਸੇ ਬਹੁ ਪ੍ਰਕਾਰੀ ਰੋਤ। ? 

- ਕੇਦਾ ੫, ੧੩, ੨ : ੧(1121) 
ਹੋਰ ਰੂਪ: 
ਰੋਤਾ - 
“ਜੀਵਤ ਕਉ ਮੂਆ ਕਹੈ ਮੂਏ ਨਹੀ ਰੋਤਾ। ”(ਰੋਂਦਾ, ਰੁਦਨ ਕਰਦਾ) 

- ਗਉਂ ੧, ਅਸ ੧੮, ੪ : ੨ (229) 

ਰੋਤਿ - 
“ਏਕੋ ਪਵਨੁ ਕਹਾ ਕਉਨੁ ਰੋਤਿ। ” (ਰੋੱਦਾ) 

- ਗਉਂ ੫, ੧੧੨, ੨ : ੨ (188) 





3762 


“ਮੋਇਆ ਰੋੱਹਿ ਰੋਂਦੇ ਮਰਿ ਜਾਹੱ1।” 
- ਮਲਾ ੧, ਵਾਰ ੨੦ਸ, ੧, ੧ : ੮ (1287) 
(ਸੰ.) - ਜਮਾਉਣਾ, ਲਗਾਉਣਾ, ਕਿਸੇ ਫਟੇ ਥਾਂ ਉਪਰ ਬਰਾਬਰ ਦੀ ਟਾਕੀ ਕਟ ਕੇ 
ਲਗਾਉਣਾ ਤੇ ਛੇਦ ਬੰਦ ਕਰਨੇ 
“ਨਹੀ ਰਾਂਬੀ ਠਾਉ ਰੋਪਉ। ?” 
- ਸੋਰ ਰਵਿ, ੭, ੧ : ੨ (659) 
ਗੱਡੇ, ਕਾਇਮ ਕਰੇ 
“ਗਗਨ ਮੰਡਲ ਮਹਿ ਰੋਪੈ ਥੰਮੁ । ”? 
- ਰਾਮ ੩, ਵਾਰ ੧੨ਸ, ੧, ੬ : ੨ (953) 
(ਸੰ.) ਲੂੰ, ਵਾਲ, ਕੇਸ 
“ਰੋਮ ਰੋਮ ਮਹਿ ਬਸਹਿ ਮੁਰਾਰਿ। ? 
- ਗਉ ਕਬ, ਥਿਤੀ ੧੫ : ੨” (344) 


“ਕਿਆ ਹਮ ਜੀਅ ਜੰਤ ਬੇਚਾਰੇ ਬਰਨਿ ਨ ਸਾਕਹ ਏਕ ਰੋਮਾਈ। ”” 
- ਬਿਲਾ ੫, ੯੧, ੧ : ੧ (822) 
ਰੋਮਾਵਲਿ --- ਰੋਮ, ਵਾਲ 
“ਰੋਮਾਵਲਿ ਕੋਟਿ ਅਠਾਰਹ ਭਾਰ । ? 
- ਭੈਰ ਕਬ, ਅਸ ੨, ੩ : ੪ (1163) 


ਹੋਰ ਰੂਪ: 
ਰੋਮਾਵਲੀ - 
“ਧਨਿ ਧਨਿ ਮੇਘਾ ਰੋਮਾਵਲੀ। ” (ਭਾਵ ਉੱਨ) 


- ਮਾਲੀ ਨਾਮ, ੧, ੧ : ੧ (988) 
“ਬਾਵਨ ਕੋਟਿ ਜਾ ਕੈ ਰੋਮਾਵਲੀ। ” (ਭਾਵ ਬਾਂਦਰਾਂ ਦੀ ਸੈਨਾ) 
- ਭੈਰ ਕਬ, ੨, ੭ : ੧(1163) 


ਰਖ 


ਰੋਮ ਦੁਆਰਾ 
“ਰੋਮੇ ਰੋਮਿ ਰੋਮਿ ਰੋਮੇ ਮੈ ਗੁਰਮੁਖਿ ਰਾਮੁ ਧਿਆਏ ਰਾਮ। ”? 

- ਆਸਾ ੪, ਛੰਤ ੯, ੩ : ੨ (443) 
“ਰੋਮਿ ਰੋਮਿ ਮਨਿ ਤਨਿ ਇਕ ਬੇਦਨ ਮੈ ਪ੍ਰਭ ਦੇਖੇ ਬਿਨੁ ਨੀਦ ਨ ਪਈਆ। ” (ਰੋਮ 
ਰੋਮ ਵਿਚ) 

- ਬਿਲਾ ੪, ਅਸ ੯, ੨ : ੧ (836) 
ਹੋਰ ਰੂਪ: 
ਰੋਮੇ - 
“ਰੋਮੇ ਰੋਮਿ ਰੋਮਿ ਰੋਮੇ ਮੈ ਗੁਰਮੁਖ ਧਿਆਏ ਰਾਮ। ” (ਰੋਮ ਦੁਆਰਾ) 

- ਆਸਾ ੪, ਛੰਤ ੯, ੩ : ੨ (443) 





3763 


“ਸਬਦੁ ਨ ਸੁਣਈ ਬਹੁ ਰੋਲ ਘਚੋਲਾ । ” 
- ਗਉ ੪, ਵਾਰ ੨੪ਸ, ੩, ੨ : ੨ (313) 


““ਓਸੁ ਬਿਨਾ ਤੂੰ ਛੁਟਕੀ ਰੋਲਿ। ” 


- ਆਸਾ ੫, ੮੨, ੨ : ੪ (390) 


ਰੁਲਾਵਾਂ 
“ਹਰਿ ਮੇਲਹੁ ਸਜਣੁ ਪੁਰਖੁ ਮੇਰਾ ਸਿਰੁ ਤਿਸ ਵਿਟਹੁ ਤਲ ਰੋਲੀਆ। ”? 
- ਗਉ ੪, ਵਾਰ ੧੯ਸ, ੪, ੧: ੩ (311) 


“ਇਸੁ ਹਰਿ ਧਨ ਕਾ ਕੋਈ ਸਰੀਕੁ ਨਾਹੀ ਕਿਸੈ ਨਾ ਖਤੁ ਨਾਹੀ ਕਿਸੈ ਕੈ ਸੀਵ ਬੰਨੈ 
ਰੋਲੁ ਨਾਹੀ ਜੇ ਕੋ ਹਰਿ ਧਨ ਕੀ ਬਖੀਲੀ ਕਰੇ ਤਿਸ ਕਾ ਮੁਹੁ ਹਰਿ ਚਹੁ ਕੁੰਡਾ ਵਿਚ 
ਕਾਲਾ ਕਰਾਇਆ। ” 

- ਬਿਲਾ ੪, ਵਾਰ ੯ : ੪ (853) 
(2) ਰੌਲਾ, ਗੜਬੜ 
“ਘਰਿ ਦਰਿ ਸਾਚਾ ਨਾਹੀ ਰੋਲੁ। ? 

- ਰਾਮ ੧, ਅਸ ੬, ੨ : ੪ (905) 

(3) ਸ਼ਕ, ਸੰਸਾ, ਭੁਲੇਖਾ 
“ਜਿਨ ਧਿਆਇਆ ਹਿਰਦੈ ਦਿਨਸੁ ਰਾਤਿ ਤੇ ਮਿਲੇ ਨਹੀ ਹਰਿ ਰੋਲੁ।” 

- ਕਾਨ ੪, ਵਾਰ ੧੨ : ੩ (1317) 


“ਮਤ ਮੈ ਪਿਛੇ ਕੋਈ ਰੋਵਸੀ ਸੋ ਮੈ ਮੂਲਿ ਨ ਭਾਇਆ। ” 
- ਰਾਮ ਸੁੰਦ, ਸਦ ੪ : ੨ (923) 


“ਰੋਵਹ ਬਿਰਹਾ ਮਨ ਕਾ ਆਪਣਾ ਸਾਹਿਬੁ ਸੰਮਾਲੇਹਾਂ। ”” 
- ਵਡ ੧, ਅਲਾ ੨, ੧ : ੨ (579) 


(1) ਫਰਿਆਦ ਕਰੇ, ਪੁਕਾਰ ਕਰੇ, ਰੋਏ 
“ਵਿਚੁ ਨ ਕੋਈ ਕਰਿ ਸਕੈ ਕਿਸ ਥੈ ਰੋਵਹਿ ਰੋਜ। ? 
= ਮਾਝ ੧, ਬਾਰਾ ੯ : 
(2) ਰੋੱਦੇ ਹਨ, ਅਫਸੋਸ ਕਰਦੇ ਹਨ 
“ਏਕੁ ਮਰੈ ਪੰਚੇ ਮਿਲਿ ਰੋਵਹਿ। ? 
- ਆਸਾ ੧, ਅਸ੪,੧£ 
“ਇਕਨਾ ਏਹੋ ਲਿਖਿਆ ਬਹਿ ਬਹਿ ਰੋਵਹਿ ਦੁਖ। ? (ਰੋਣ) 


- ਆਸਾ ੧, ਅਸ ੧੧, ੭ : 


“ਵਿਣੁ ਨਾਂਵੈ ਤਨੁ ਛਾਰੁ ਕਿਆ ਕਹਿ ਰੋਵਹੀ। ? 





3764 


- ਮਲਾ ੧, ਵਾਰ ੧੫ : ੭ (1285) 


“ਸੋਇਆ ਕਉ ਕਿਆ ਰੋਵਹੁ ਰੋਇ ਨ ਜਾਣਹੂ । ” 
- ਆਸਾ ੧, ਅਸ ੧੬, ੩ : ੧ (419) 
“ਰੋਵਹੁ ਕੰਤ ਮਹੇਲੀਹੋ ਸਚੇ ਕੇ ਗੁਣ ਸਾਰੇ। ? 
- ਵਡ ੧, ਅਲਾ ੩, ੫ : ੪ (580) 
ਹੋਰ ਰੂਪ: 
ਰੋਵਹੁਗੇ - 
“ਤੁਮ ਰੋਵਹੁਗੇ ਓਸ ਨੋ ਤੁਮ ਕਉ ਕਉਣੁ ਰੋਈ। ” (ਰੋਵੋਗੇ) 
- ਆਸਾ ੧, ਅਸ ੧੩, ੩ : ੨ (418) 


“ਤੁਸੀ ਰੋਵਹੁ ਰੋਵਣ ਆਈਹੋ ਝੂਠਿ ਮੁਠੀ ਸੰਸਾਰੇ। ” 
- ਵਡ ੧, ਅਲਾ ੩, ੭ : ੧ (580) 


<< ਰੋਣ ਵਾਲਾ, ਅਫਸੋਸ ਕਰਨ ਵਾਲਾ 
“ਜਿਸ ਕਾ ਸਾ ਸੋ ਤਿਨ ਹੀ ਲੀਆ ਭੂਲਾ ਰੋਵਣਹਾਰਾ ਹੇ। ” 
- ਮਾਰੂ ੧, ਸੋਲਾ ੭, ੭ : ੩ (1027) 


ਹੋਰ ਰੂਪ: 
ਰੋਵਣਹਾਰੇ - 
“ਹਾਕਾਰਾ ਆਇਆ ਜਾ ਤਿਸੁ ਭਾਇਆ ਰੁੰਨੇ ਰੋਵਣਹਾਰੇ। ” (ਰੋਣ ਵਾਲੇ, ਅਫਸੋਸ 
ਦੇ ਪਾਤਰ) 

- ਵਡ ੧, ਅਲਾ ੫, ੪ : ੩ (582) 
ਰੋਵਣਹਾਰੇਵਾ - 
“ਰੋਵੈ ਮਾਇਆ ਮੁਠੜੀ ਧੰਧੜਾ ਰੋਵਣਹਾਰੇਵਾ। ” (ਰੋਂਦੀ ਹੈ) 

- ਵਡ ੧, ਅਲਾ ੪, ੪ : ੨ (581) 

ਰੋਵਣਵਾਲੇ --- ਰੋਣਹਾਰ 
“ਰੋਵਣਵਾਲੇ ਜ਼ੇਤੜੇ ਸਭਿ ਬੰਨਹਿ ਪੰਡ ਪਰਾਲਿ। ”” 
- ਸਿਰੀ ੧, ੩, ੨ : ੩ (15) 


“ਜਿਨੀ ਪਛਾਤਾ ਹੁਕਮੁ ਤਿਨ ਕਦੇ ਨ ਰੋਵਣਾ। ” 
- ਗੂਜ ੫, ਵਾਰ ੧੮ : ੭ (523) 
“ਬਾਬਾ ਰੋਵਹੁ ਜੇ ਕਿਸੈ ਰੋਵਣਾ ਜਾਨੀਅੜਾ ਬੰਧਿ ਪਠਾਇਆ ਹੈ। ” 
- ਵਡ ੧, ਅਲਾ ੫, ੪ : ੧ (582) 
ਰੋਣਾ, ਰੁਦਨ 
“ਵਾਲੇਵੇ ਕਾਰਣਿ ਬਾਬਾ ਰੋਈਐ ਰੋਵਣੁ ਸਗਲ ਬਿਕਾਰੋ। ” 
- ਵਡ ੧, ਅਲਾ ੧, ੪ : ੨ (579) 





3765 


- ਗਉ ਕਬ, ੮, ੧ : ੨ (325) 


ਰੋਵਤੁ - 
“ਹਸਤੋ ਜਾਇ ਸੁ ਰੋਵਤੁ ਆਵੈ ਰੋਵਤੁ ਜਾਇ ਸੁ ਹਸੈ। ” (ਰੋਂਦਾ) 
- ਸਾਰ ਕਬ, ੨, ੧ : ੧ (1252) 


“ਮੈ ਰੋਵੰਦੀ ਸਭੁ ਜਗੁ ਰੁਨਾ ਰੁੰਨੜੇ ਵਣਹੁ ਪੰਖੇਰੂ । ”” 
੍‌੍ - ਵਡ ੧, ੩, ੧ : ੧੩ (558) 

ਰੋਣ ਵਾਲਾ ਬਣਦਾ ਹੈ, ਰੋੱਦਾ ਹੈ 
“ਕਰ੍ਹੈ ਨ ਝੁਰੈ ਨਾ ਮਨੁ ਰੋਵਨਹਾਰਾ। ? 

- ਆਸਾ ੫, ੨੧, ੧ : ੧ (376) 
ਹੋਰ ਰੂਪ: 
ਰੋਵਨਹਾਰੀ - 
“ਰੋਵਨਹਾਰੀ ਰੋਜੁ ਬਨਾਇਆ। ”? (ਰੋਣ ਵਾਲੀ ਨੇ) 

- ਭੈਰ ੫, ੩੩, ੧ : ੧ (1145) 
ਰੋਵਨਹਾਰੁ - 


“ਏਕੁ ਕਬੀਰਾ ਨਾ ਮੂਆ ਜਿਹ ਨਾਹੀ ਰੋਵਨਹਾਰੁ। ” (ਰੋਣ ਵਾਲਾ) 
- ਸਲੋ ਕਬ, ੬੯ : ੨ (1368) 


ਰੋਵਨਹਾਰੈ - 
“ਰੋਵਨਹਾਰੈ ਝੂਠੁ ਕਮਾਨਾ। ” (ਰੋਣ ਵਾਲੇ ਨੇ) 
- ਆਸਾ ੫. ੭੫. ੧ : ੧ (389) 
ਰੋਂਦੇ ਹਨ 
“ਮਾਉ ਪੀਊ ਕਿਰਤੁ ਗਵਾਇਨਿ ਟਬਰ ਰੋਵਨਿ ਧਾਹੀ। ” 
- ਮਾਝ ੧, ਵਾਰ ੨੬ਸ, ੧, ੧ : ੪ (149) 
ਹੋਰ ਰੂਪ: 
ਰੋਵੰਨਿ - 
“ਆਪਣਾ ਲੀਆ ਜੇ ਮਿਲੈ ਵਿਛੁੜਿ ਕਿਉ ਰੋਵੰਨਿ । (ਰੋਣ, ਅਫਸੋਸ ਕਰਨ) 
- ਮਾਝ ੫. ਬਾਰਾ ੪ : ੭ (134) 
ਰੋਵਨੂ - 
“ਮਾਇਆ ਗਈ ਤਬ ਰੋਵਨੁ ਲਗਤੁ ਹੈ । (ਰੋਣ) 
- ਆਸਾ ਰਵਿ, ੬, ੧ : ੨ (487) 
ਰੁਦਨ ਕਰਾਂ, ਰੋਵਾਂ 
“ਹੰਭੀ ਵੰਵਾ ਡੁਮਣੀ ਰੋਵਾ ਝੀਣੀ ਬਾਣਿ। ” 
- ਸਿਰੀ ੧, ੨੪, ੨ : ੨ (23) 





3766 


<< 


“ਮੇਰਾ ਮੇਰਾ ਕਰਿ ਰੋਵੀਜੈ । ”” 
- ਮਾਰੂ ੧, ਸੋਲਾ ੭, ੮ : ੨ (1027) 


(1) ਰੋਂਦੀ ਹੈ, ਰੁਦਨ ਕਰਦੀ ਹੈ, ਅਫਸੋਸ ਕਰਦੀ ਹੈ। 
“ਹੁਕਮੁ ਨ ਜਾਣੈ ਬਹੁਤਾ ਰੋਵੈ । ”” 
- ਸਿਰੀ ੪, ਵਾਰ ਦਸ, ੩, ੧ : ੧ (85) 
““ਝੁਠਿ ਵਿਛੁੰਨੀ ਰੋਵੈ ਧਾਹੀ। ” 
- ਮਾਝ ੧, ਅਸ ੧, ੬ : ੨ (109) 
“ਇਕਨਾ ਸਤਿਗੁਰੁ ਮੇਲਿ ਤੂੰ ਬੁਝਾਵਹਿ ਇਕਿ ਮਨਮੁਖਿ ਕਰਹਿ ਸਿ ਰੋਵੈ । ” 
(ਪਛਤਾਉਂਦਾ ਹੈ) 
- ਸ਼ੂਹੀ ੪, ੧੫, ੩ : ੨ (736) 
(2) ਤਰਲੇ ਲਵੇ, ਲੋਚੇ 
“ਵਸਤੁ ਪਰਾਈ ਕਉ ਉਠਿ ਰੋਵੈ । ” 
- ਧਨਾ ੫, ੨੨, ੩ : ੧ (676) 
(3) ਦੁਖੀ ਹੋਏ 
“ਆਪੁ ਨ ਚੀਨਸਿ ਭੁਮਿ ਭੂਮਿ ਰੋਵੈ । ” 
- ਧਨਾ ੧, ਅਸ ੧, ੬ : ੪ (686) 


€) 


ਕੰਕਰ, ਰੁਕਾਵਟ 
“ਕਬੀਰਾ ਰੋੜਾ ਹੋਇ ਰਹੁ ਬਾਟ ਕਾ ਤਜ ਮਨ ਕਾ ਅਭਿਮਾਨ। ” 


- ਸਲੋ ਕਬ, ੧੪੬ : ੧ (1372) 


ਲ 


(1) ਲੀਨ ਹੋ, ਗਰਕ ਹੋ (ਮਹਾਨਕੋਸ਼); ਨਾਲ 
“ਪੇਖਿ ਪੇਖਿ ਕਸੁੰਭ ਕੀ ਲੀਲਾ ਰਾਚਿ ਮਾਚਿ ਤਿਨਹੂੰ ਲਉ ਹਸੂਆ। ” 

- ਗਉ ੫, ੧੨੭, ੨ : ੧ (206) 
(2) ਤਕ, ਤੋੜੀ 
“ਜਉ ਲਉ ਹਉ ਕਿਛੁ ਸੋਚਉ ਚਿਤਵਉ ਤਉ ਲਉ ਦੁਖੁਨੁ ਭਰੇ। ” 

- ਗਉਂ ੫, ੧੫੯, ੨ : ੧6214) 
“ਦੇਹੁਰੀ ਲਉ ਬਰੀ ਨਾਰਿ ਸੰਗਿ ਭਈ ਆਗੈ ਸਜਨ ਸੁਹੇਲਾ। ” 

- ਸੋਰ ਕਬ, ੨, ੩ : ੧ (654) 
(3) ਤਰ੍ਹਾਂ 
“ਏਕ ਨਾਮ ਬਿਨੁ ਕਹ ਲਉ ਸਿਧੀਆ। ” 

- ਗਉ ੫. ਬਾਅ ੪੩ : ੨ (259) 
(4) ਨਗੰਦੇ, ਤੋਪੇ 
“ਲਉ ਨਾੜੀ ਸੂਆ ਹੈ ਅਸਤੀ। ”” 

- ਰਾਮ ੫, ੧੩, ੧ : ੨ (886) 
(ਮਹਾਨਕੋਸ਼ ਅਰਥ “ਤੰਤ, ਧਾਗਾ” ਕਰਦਾ ਹੈ) 
(5) ਲਵਾਂ, ਲੈਣ ਦੀ 





3767 


“ਲਉ ਲਈ ਤ੍ਰਿਸਨਾ ਅਤਿਪਤਿ ਮਨ ਮਾਏ ਕਰਮ ਕਰਤ ਸਿ ਸੂਕਰਹ। ”” 
- ਸਸ ੫, ੬੬ : ੨ (1360) 
(6) ਲੈ, ਉਚਾਰ 
“ਮੁਰਤ ਘਰੀ ਚਸਾ ਪਲ ਸਿਮਰਨ ਰਾਮ ਨਾਮੁ ਰਸਨਾ ਸੰਗਿ ਲਉ। ” 
ਮੰ - ਸਮੁ ੫, ੨" : ੪ (1387) 
ਤੁੰਮੀ, ਤੁੰਬੀ, ਕਦੂ ਵਰਗੀ ਇਕ ਕਉੜੀ ਸਬਜ਼ੀ 
“ਲਉਕੀ ਅਠਸਠਿ ਤੀਰਥ ਨਾਈ। ” 
- ਸੋਰ ਕਬ, ੮, ੨ : ੧ (656) 


“ਰਵ ਸਸਿ ਲਉਕੇ ਇਹੁ ਤਨ ਕਿੰਗਰੀ ਵਾਜੈ ਸਬਦ ਨਿਰਾਰੀ। ” 
- ਰਾਮ ੧, ਅਸ ੯, 2 : ੧ (907) 


““ਕਿਨਹੀ ਬਨਜਿਆ ਕਾਂਸੀ ਤਾਂਬਾ ਕਿਨਹੀ ਲਉਗ ਸੁਪਾਰੀ। ” 
- ਕੇਦਾ ਕਬ, ੨, ੧ : ੧ (1123) 


- ਆਸਾ ੫. ੨੧, ੩ : ੧ (376) 


“ਤਿਸੁ ਲਉਡੇ ਕਉ ਕਿਸ ਕੀ ਤਾਤਿ।” 


- ਆਸਾ ੫, ੨੧, ੩ : ੨ (376) 


ਲਇਆ, ਲਿਆ 
“ਜੇ ਆਪਿ ਪਰਖ ਨ ਆਵਈ ਤਾਂ ਪਾਰਖੀਆ ਥਾਵਹੁ ਲਇਓ ਪਰਖਾਇ । ”” 
- ਸਾਰ ੪, ਵਾਰ ੩੨ਸ, ੩, ੧ : ੫ (1249) 
ਹੋਰ ਰੂਪ: 
ਲਇਓ - 
“ਜਿਉ ਉਦਿਆਨੁ ਕੁਸਮ ਪਰਫੁਲਿਤ ਕਿਨਹਿ ਨਾ ਘੁਾਉ ਲਇਓ। ” (ਲਈ) 
- ਗਉਂ ਕਬ, ੫੯, ੨ : ੧ (336) 
“ਘਰ ਕੇ ਦੇਵ ਪਿਤਰ ਕੀ ਛੋਡੀ ਗੁਰ ਕੋ ਸਬਦੁ ਲਇਓ। (ਲਿਆ, ਗ੍ਰਹਿਣ ਕੀਤਾ) 
- ਬਿਲਾ ਕਬ, ੪, ੪ : ੧ (856) 
ਲਇਓਨੁ ---- ਲੈਂਦਾ ਹੈ 
“ਇਕਿ ਆਪਣੈ ਭਾਣੈ ਕਢਿ ਲਇਅਨੁ ਆਪੇ ਲਇਓਨੁ ਮਿਲਾਇ । ” 
- ਸਿਰੀ ੩, ੫੮, ੩ : ੨ (36) 
“ਸਭੁ ਕੋ ਵਸਗਤਿ ਕਰਿ ਲਇਓਨੁ ਬਿਨੁ ਨਾਵੈ ਖਾਕੁ ਰਲਿਆ। ” (ਲੈਂਦੇ ਹਨ) 
- ਸਿਰੀ ੫, ੭੨, ੩ : ੨ (42) 





3768 


ਲਇਅਨੁ ---- ਲੈਂਦਾ ਹੈ 
“ਠੋਕਿ ਵਜਾਇ ਸਭ ਡਿਠੀਆ ਤੁਸਿ ਆਪੇ ਲਇਅਨੁ ਛਡਾਇ ਜੀਉ। ”” 
- ਸਿਰੀ ੫, ਅਸ ੨੯, ੧੨ : ੩ (74) 
“ਨਾਨਕ ਤਿਨ ਕਾ ਆਖਿਆ ਆਪਿ ਸੁਣੇ ਜਿ ਲਇਅਨੁ ਪੰਨੈ ਪਾਇ। ”” 
(ਲਏ ਹਨ; ਭਾਵ ਆਪਣੇ ਬਣਾ ਲਏ ਹਨ, ਆਪਣੀ ਵਹੀ ਤੇ ਚੜਾ ਲਏ ਹਨ) 
- ਬਿਲਾ ੪, ਵਾਰ ੯ਸ, ੩, ੧ : ੭ (853) 


ਲਇਆ ---- (1) ਲਿਆ 
“ਹਉਮੈ ਮੇਰਾ ਰਹਿ ਗਇਆ ਸਚੈ ਲਇਆ ਮਿਲਾਇ। ”” 
- ਸਿਰੀ ੩, ੫੫, ੩ : ੩ (35) 
(2) ਪ੍ਰਾਪਤ ਕੀਤਾ 
“ਕਰਮਿ ਮਿਲੈ ਤਾ ਪਾਈਐ ਆਪਿ ਨ ਲਇਆ ਜਾਇ। ? 
- ਸਿਰੀ ੧, ਅਸ ੧੨, ੭ : ੧ (61) 


“ਆਪਹੁ ਕਛੂ ਨ ਕਿਨਹੂ ਲਇਆ। ” 


- ਗਉ ੫. ਸੁਖ ੬, ੮ : ੮ (271) 
(3) ਉਚਾਰਨ ਕੀਤਾ, ਜਪਿਆ 
“ਸਾਧਸੰਗਿ ਨਾਨਕ ਨਾਮੁ ਲਇਆ। ” 
- ਗਉਂ ੫, ੯੧, ੪ : ੪ (183) 
“ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜਿਨਿ ਸਤਿਗੁਰ ਸੇਵਾ ਕਰਿ ਹਰਿ ਨਾਮੁ ਲਇਆ। ”? 
- ਵਡ ੪, ਵਾਰ ੧੮ : ੪ (593) 
(4) ਭਾਵ ਮਾਰਿਆ 
“ਵਿਝਣ ਕਲਾ ਨ ਦੇਵਦਾ ਤਾਂ ਲਇਆ ਕਰਤੇ । ” 
- ਗਉਂ ੪, ਵਾਰ 3੨ : ੭ (317) 
(5) ਖਰੀਦਿਆ 
“ਕੀਮਤਿ ਕਿਨੈ ਨ ਪਾਈਆ ਕਿਤੈ ਨ ਲਇਆ ਜਾਇ। ”? 
- ਬਿਹਾ ੪, ਵਾਰ ੧੮ਸ, ੩, ੧ : ੩ (555) 


“ਨਾਉ ਤੇਰਾ ਨਿਰੰਕਾਰੁ ਹੈ ਨਾਇ ਲਇਐ ਨਰਕਿ ਨ ਜਾਈਐ। ” 
- ਆਸਾ ੧, ਵਾਰ ੫ : ੧ (465) 
(1) ਲਈਂ, ਲਵਾਂ, ਮੈ ਪ੍ਰਾਪਤ ਕਰਾਂ 
“ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ। ”” 
- ਜਪੁ ੧, ੬ 2 ੨(2) 
“ਲਉ ਲਈ ਤ੍ਰਿਸਨਾ ਅਤਿਪਤਿ ਮਨ ਮਾਏ ਕਰਮ ਕਰਤ ਸਿ ਸੂਕਰਹ । ” 
- ਸਸ ੫, ੬੬ : ੨ (1360) 
(2) ਲਵਾਂ, ਸਹਾਇਕ ਕਿਰਿਆ 
“ਸਤਗੁਰ ਕਾ ਭਾਣਾ ਮੰਨਿ ਲਈ ਵਿਚਹੁ ਆਪੁ ਗਵਾਇ। ” 
- ਸਿਰੀ ੩, ੫੪, ੧: ੨ (34) 
(3) ਪ੍ਰਾਪਤ ਕੀਤੀ 
“ਸਤਿਗੁਰ ਤੇ ਨਿਰਮਲ ਮਤਿ ਲਈ। ” 





3769 


- ਗਉ ੫. ਸੁਖ ੨੦, ੩ : ੨ (289) 
“ਪਹਿਲੇ ਬਾਸੁ ਲਈ ਹੈ ਭਵਰਹ ਬੀਠਲੁ ਭੈਲਾ ਕਾਇ ਕਰਉ। ” 
- ਆਸਾ ਨਾਮ, ੨, ੨ : ੨ (485) 
(4) ਭਾਵ ਠੱਗ ਲਈ 
“ਅੰਤਰਿ ਮਮਤਾ ਕੂਰਿ ਕੂੜ ਵਿਹਾਝੇ ਕੂੜਿ ਲਈ ਬਲਿ ਰਾਮ ਜੀਉ। ” 
- ਸੂਹੀ ੪, ਛੰਤ ੧, ੩ : ੨ (773) 
(5) ਲੈਣ ਨਾਲ, ਜਪਨ ਨਾਲ 
“ਅਘ ਕੋਟਿ ਹਰਤੇ ਨਾਮ ਲਈ। ? 
- ਮਲਾ ੫, ੨੬, ੨ : ੨ (1272) 
(6) ਪੱਖ, ਤਰਫਦਾਰੀ (ਮਹਾਨਕੋਸ਼) 
“ਜੋ ਮਾਨੁਖੁ ਮਾਨੁਖ ਕੀ ਸੇਵਾ ਓਹੁ ਤਿਸ ਕੀ ਲਈ ਲਈ ਫੁਨਿ ਜਾਈਐ। ” 
- ਬਿਲਾ ੫, ੯੨. ੨ ੯ ੧ (822) 
(“ਦਰਪਣ ”, “ਸ਼ਬਦਾਰਥ `, “ਨਿਰਣੈ! ਅਰਥ “ਲਈ ਜਾਂਦਾ” ਕਰਦੇ ਹਨ) 
ਲਈਅਸੁ ---- ਲਿਆ ਸੁ 
“ਸਭੇ ਧਿਰਾਂ ਨਿਖੁਟੀਅਸੁ ਹਿਰਿ ਲਈਅਸੁ ਧਰਤੇ । ” 
- ਗਉ ੪, ਵਾਰ ੩੨ : ੬ (317) 


ਲਈਅਹਿ --- ਲਈਦਾ ਹੈ 
“ਇਕਸੁ ਹਰਿ ਕੇ ਨਾਮ ਬਿਨੁ ਆਗੈ ਲਈਅਹਿ ਖੋਹਿ। ? 
- ਮਾਝ ੫, ਬਾਰਾ ੩ : 
ਲਈਅਨਿ - ਲਇਓ ਨੇ 
“ਲਈਅਨਿ ਖਰੇ ਪਰਖਿ ਦਰਿ ਬੀਨਾਈਐ। ” 
- ਮਾਝ ੧, ਵਾਰ ੧੭ £ 


ਲਈਆ ---- (1) ਲਈਆਂ 
“ਗੁਰ ਸਬਦੀ ਸੀਗਾਰੀਆ ਆਪਣੇ ਸਹਿ ਲਈਆ ਮਿਲਾਇ। ”” 
- ਆਸਾ ੩, ਅਸ ੩੭, ੬ : ੨ (430) 
(2) ਲਾ ਕੇ, ਜੋੜ ਕੇ 
“ਕੰਚਨ ਕੋਟੁ ਬਹੁ ਮਾਣਕਿ ਭਰਿਆ ਜਾਗੇ ਗਿਆਨ ਤਤਿ ਲਿਵ ਲਈਆ। ” 
- ਬਿਲਾ ੪, ਅਸ ੧, ੩ : ੧ (833) 
(3) ਲਿਆ ਹੈ 
“ਰਾਮ ਗੁਰਿ ਮੋਹਨਿ ਮੋਹਿ ਮਨੁ ਲਈਆ। ”? 
- ਬਿਲਾ ੪, ਅਸ ੫, ੧ : ੧ (836) 
(4) ਲਾਈ ਹੈ, ਲਗਾਈ ਹੈ 
“ਪ੍ਰਭਿ ਆਣਿ ਆਣਿ ਮਹਿੰਦੀ ਪੀਸਾਈ ਆਪੇ ਘੋਲਿ ਘੋਲਿ ਅੰਗਿ ਲਈਆ। ”? 
- ਬਿਲਾ ੪, ਅਸ ੬, ੮ : ੧ (837) 


“ਦੇ ਸਾਬੂਣੁ ਲਈਐ ਓਹੁ ਧੋਇ। ” 


- ਜਪੁ ੧, ੨੦:੪4) 
(2) ਲੈਂਦਾ ਹੈ 





3770 


“ਸੋ ਐਸਾ ਹਰਿ ਸੇਵਿ ਸਦਾ ਮਨ ਮੇਰੇ ਜੋ ਤੁਧਨੋ ਸਭਦੂ ਰਖਿ ਲਈਐ। ” 

- ਗੋਂਡ ੪, ੫, ੧: ੨ (861) 
(3) ਉਚਾਰਣ ਕਰੀਏ, (ਯਾਦ) ਕਰੀਏ, ਜਪੀਏ 
“ਵਡੜੈ ਝਾਲਿ ਝਲੁੰਭਲੈ ਨਾਵੜਾ ਲਈਐ ਕਿਸੁ । ?? 

- ਸਲੋ ੩, ੬੨ : ੧ (1420) 


“ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ। ” 
- ਸੂਹੀ ੧, ਛੰਤ ੪, ੩ : ੧ (765) 


(1) ਲੈਂਦਾ ਹੈ, ਲਵੇ 
“ਨਾਨਕ ਸਚਾ ਪਾਤਿਸਾਹੁ ਆਪੇ ਲਏ ਮਿਲਾਇ । ” 
- ਸਿਰੀ ੧, ੧੦, ੪ : ੪ (18) 
“ਜਿਸੁ ਲਾਇ ਲਏ ਸੋ ਨਿਰਮਲੁ ਹੋਈ। ”” 
- ਮਾਝ ੩, ਅਸ ੧੫, ੮ : ੨ (118) 
(2) ਉਚਾਰਨ ਕਰੇ, ਜਪੇ, ਲਵੇ 
“ਜਨ ਨਾਨਕੁ ਨਾਮੁ ਲਏ ਤਾ ਜੀਵੈ ਬਿਨੁ 
ਨਾਵੈ ਖਿਨੁ ਮਰਿ ਜਾਇਆ। ? 
- ਸਿਰੀ ੪, ਵਾਰ ੧੧ਸ, ੩, ੨ : ੬ (87) 


(3) ਲੈਣ ਨਾਲ 
“ਮੇਰੇ ਮਨ ਨਾਮਿ ਲਏ ਜਮ ਬੰਧ ਤੇ ਛੂਟਹਿ ਸਰਬ ਸੁਖਾ ਸੁਖ ਪਾਈਐ। ” 


- ਗਉਂ ੫, ੧੫੩”, ੨ : ੧ (213) 
(4) ਪ੍ਰਾਪਤ ਕਰਦਾ 
“ਸਚੁ ਸਚਾ ਸਭ ਦੂ ਵਡਾ ਹੈ ਸੋ ਲਏ ਜਿਸੁ ਸਤਿਗੁਰੁ ਟਿਕੇ । ? 
ਰੇ - ਗਉ ੪, ਵਾਰ ੮ : ੧ (304) 
(5) ਲੈਣ 
“ਲਏ ਦਿਤੇ ਵਿਣੁ ਰਹੈ ਨ ਕੋਇ। ” 
- ਆਸਾ ੧, ੪, ੩ : ੨ (350) 
(6) ਲੈ ਕੇ 
“ਜੇ ਕੋਈ ਉਸ ਕਾ ਸੰਗੀ ਹੋਵੈ ਨਾਲੇ ਲਏ ਸਿਧਾਵੈ । ” 
- ਆਸਾ ੫, ੧੦, ੧ : ੧ (373) 
(6) ਭਾਵ ਧਾਰਨ ਕਰੇ, ਰਖੇ 
“ਤਿਸ ਕਾ ਭਉ ਲਏ ਰਿਦ ਅੰਤਰਿ ਚਹੁ ਜੁਗ ਤਾੜੀ ਲਾਵੈ । ”” 
- ਆਸਾ ਕਬ, ੭, ੩ : ੨ (477) 
(8) ਖਰੀਦੇ 
“ਨਾਨਕ ਗਾਹਕੁ ਕਿਉ ਲਏ ਸਕੈ ਨ ਵਸਤੁ ਪਛਾਣਿ। ? 
- ਰਾਮ ੩, ਵਾਰ ੧੬ਸ, ੨, ੨ : ੪ (954) 


“ਨਾਨਕ ਵਾਹੁ ਵਾਹੁ ਗੁਰਮੁਖਿ ਪਾਈਐ ਅਨਦਿਨੁ ਨਾਮੁ ਲਏਇ। ” 
- ਗੂਜ ੩, ਵਾਰ ੧੮ਸ, ੩, ੧ : ੬ (516) 





ਲੀ 


(2) ਲਵੇ 
“ਆਆਪਧੇ ਪੀਸੈ ਆਪੇ ਘਸੈ ਆਪੇ ਹੀ ਲਾਇ ਲਏਇ। ” 
- ਰਾਮ ੩, ਵਾਰ ੨ਸ, ੩, ੨ : ੨ (947) 
ਲਈਏ 
“ਆਵਹੁ ਮਿਲਹੁ ਸਹੇਲੀਹੋ ਸਚੜਾ ਨਾਮੁ ਲਏਹਾਂ। ”” 
- ਵਡ ੧, ਅਲਾ ੨, ੧ : ੧ (579) 


ਲਵੇਗਾ 
“ਭੈ ਬਿਨੁ ਕਿਉ ਨਿਰਭਉ ਸਚ ਪਾਈਐ ਜਮੁ ਕਾਢਿ ਲਏਗਾ ਸਾਹਾ ਹੇ। ” 
- ਮਾਰੂ ੫, ਸੋਲਾ ੧੧, ੬ : ੩ (1054) 


(1) ਲੈਣ, ਜਪਨ 
“ਸੇ ਵਡਭਾਗੀ ਜਿ ਓਨਾ ਮਿਲਿ ਰਹੇ ਅਨਦਿਨੁ ਨਾਮੁ ਲਏਨਿ। ” 
- ਸੂਹੀ ੩, ਅਸ ੩, ੯ : ੨ (755) 
(2) ਲੈਣ, ਪ੍ਰਾਪਤ ਕਰਨ 
“ਸਚੁ ਵਣੰਜਹਿ ਗੁਰ ਸਬਦ ਸਿਉ ਲਾਹਾ ਨਾਮੁ ਲਏਨਿ। ” 
- ਸੂਹੀ ੩, ਅਸ ੩, ੨੬ : ੨ (756) 


(ਅ. ਲਸ਼ਕਰ) ਫੌਜ, ਸੈਨਾ 
“ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ। ”? 
- ਸਿਰੀ ੧, ੧, ੪ : ੧(14) 
ਸਿਪਾਹੀਆਂ ਨੇ 
“ਲਸਕਰੀਆ ਘਰ ਸੰਮਲੇ ਆਏ ਵਜਹੁ ਲਿਖਾਇ। ”” 
- ਰਾਮ ੧, ਓਅੰ ੪੫ : ੧ (936) 


੧1 


ਫੌਜ 
“ਘਰੁ ਲਸਕਰੁ ਸਭੁ ਤੇਰਾ। ” 
- ਸੋਰ ੫, ੫੪, ੧ : ੨ (622) 

“ਗਗਨ ਮੰਡਲ ਮਹਿ ਲਸਕਰੁ ਕਰੈ ।  (ਸਦਗੁਣਾਂ ਦੇ ਲਸਕਰ) 

- ਭੈਰ ਕਬ, ੧੧, ੩ : ੩ (1160) 
ਸੋਟੀ, ਡੰਡਾ 
“ਰਾਮਚੰਦ ਕੀ ਲਸਟਿਕਾ ਜਿਨਿ ਮਾਰਿਆ 
ਰੋਗੁ। ”? 

- ਬਿਲਾ ੫, ੬੪, ੧ : ੨ (817) 


ਗੰਢੇ ਵਰਗਾ ਇਕ ਕੰਦ ਜੋ ਮਸਾਲੇ ਤੇ ਦੁਆਈ ਲਈ ਵਰਤਿਆ ਜਾਂਦਾ ਹੈ 
“ਕਬੀਰ ਸਾਕਤੁ ਐਸਾ ਹੈ ਜੈਸੀ ਲਸਨ ਕੀ ਖਾਨਿ। ”” 
- ਸਲੋ ਕਬ, ੧੭ : ੧ (1365) 


(1) ਲਵੇ, ਲਉ 
“ਖੋਜਿ ਲਹਉ ਹਰਿ ਸੰਤ ਜਨਾ ਸੰਗੁ ਸੰਮ੍ਰਿਥ ਪੁਰਖ ਮਿਲਾਏ । ? 





4772. 


- ਗਉ ੫. ਛੰਤ ੪, ੩ : ੩ (249) 
(2) ਜਾਣ ਲਵਾਂ, ਲਖ ਲਵਾਂ 
“ਅਲਾ ਲਹਉ ਤਉ ਕਿਆ ਕਹਉ ਕਹਉ ਤ ਕੋ ਉਪਕਾਰ । ”” 
- ਗਉ ਕਬ, ਬਾਅ ੩ : ੧ (340) 
(3) ਪਾਵਾਂ, ਪ੍ਰਾਪਤ ਕਰਾਂ 
“ਬਿਨੁ ਗੁਰ ਇਹੁ ਰਸੁ ਕਿਉ ਲਹਉ ਗੁਰੁ ਮੇਲੈ ਹਰਿ ਦੇਇ। ” 
- ਸੋਰ ੧, ੭, ੧ : ੨ (597) 


ਲਹਸਹਿ ---- ਪ੍ਰਾਪਤ ਹੋਵਗਾ, ਲਭੇਗਾ 
“ਏਹ ਵੇਲਾ ਨ ਲਹਸਹਿ ਮੂੜੇ ਫਿਰਿ ਤੂੰ ਜਮ ਕੈ ਵਸਿ ਪਇਆ। ” 
- ਆਸਾ ੩, ਪਟੀ ੧੨ : 


੩ (414) 


- ਮਲਾ ੧, ਅਸ ੪, ੨ : ੪ ( (1275) 


“ਵਿਜੋਗੀ ਦੁਖਿ ਵਿਛੁੜੇ ਮਨਮੁਖਿ ਲਹਹਿ ਨ ਮੇਲੁ । ? 

- ਸਿਰੀ ੧, ੧੮, ੪ : ੩ (21) 
(2) ਪ੍ਰਾਪਤ ਕਰੇ 
“ਗੁਰ ਸਰਣਾਈ ਸੁਖੁ ਲਹਹਿ ਅਨਦਿਨੁ ਨਾਮੁ ਧਿਆਇ। ”” 

- ਸਿਰੀ ੩, ੪੦, ੧ : ੨ (29) 
(3) ਉਤਰਨ, ਲਹਿਣ 
“ਕੋਟਿ ਜਨਮ ਕੇ ਲਹਹਿ ਪਾਤਿਕ ਗੋਬਿੰਦ ਲੋਚਾ ਪੂਰਿ। ” 

- ਗੂਜ ੫, ੩੦, ੧ : ੨ (502) 
(4) ਲਾਭ ਲਵੇ 
“ਗ੍ਰਿਹ ਸਰੀਰ ਮਹਿ ਹਰਿ ਹਰਿ ਨਾਮੁ ਗੁਰ ਪਰਸਾਦੀ ਅਪਣਾ ਹਰਿ ਪ੍ਰਭੁ ਲਹਹਿ। ” 

- ਰਾਮ ੩, ਅਸ ੧, ੮ : ੨ (909) 


“ਗੁਰਮੁਖਿ ਜਾਇ ਲਹਹੁ ਘਰੁ ਅਪਨਾ ਘਸਿ ਚੰਦਨੁ ਹਰਿ ਜਸੁ ਘਸੀਐ। ”? 

- ਗਉ ੪, ੫੭, ੨ : ੨ (170) 
(2) ਲਵੋ, ਲਭੋ 
“ਜਾ ਮਹਿ ਸਭਿ ਨਿਧਾਨ ਸੋ ਹਰਿ ਜਪਿ ਮਨ ਮੇਰੇ ਗੁਰਮੁਖਿ ਖੋਜਿ ਲਹਹੁ ਹਰਿ 
ਰਤਨਾ। ”” 

- ਗੋਂਡ ੪, ੩, ੨ : ੧ (860) 


“ਅਸਮਾਨ ਸ੍ਰਾਨੇ ਲਹੰਗ ਦਰੀਆ ਗੁਸਲ ਕਰਦਨ ਬੂਦ । ” 





ਰਿ 


੩ (832) 


“ਪ੍ਰਭ ਤੁਮ ਤੇ ਲਹਣਾ ਤੂੰ ਮੇਰਾ ਗਹਣਾ। ”” 


- ਮਾਝ ੫. ੪੦, ੩ : ੧6106) 
(2) ਨਫਾ, ਲਾਹਾ, ਪ੍ਰਾਪਤ ਕਰਨ ਵਾਲੀ ਵਸਤ 
“ੁਰਬ ਲਿਖੇ ਕਾ ਲਹਣਾ ਪਾਹਿ। ” 
- ਗਉਂ ੫. ਸੁਖ ੧੫, ੭ : ੪ (283) 
(3) ਸਿੱਖਾਂ ਦੇ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਂ 
“ਜਾ ਸੁਧੋਸੁ ਤਾਂ ਲਹਣਾ ਟਿਕਿਓਨੁ । ” 
- ਰਾਮ ਬਸ, ਵਾਰ ੪ : ੯ (967) 
(1) ਲਾਹੇ, ਨਫੇ 
“ਘਣੋ ਘਣੋ ਘਣੋ ਸਦ ਲੋੜੈ ਬਿਨੁ ਲਹਣੇ ਕੈਠੈ ਪਾਇਓ ਰੇ । ” 
- ਟੋਡੀ ੫, ੧੯, ੧ : ੧ (715) 
ਹੋਰ ਰੂਪ: 
ਲਹਣੋ - 
“ਜਾ ਕੋ ਲਹਣੋ ਮਹਰਾਜ ਰੀ ਗਾਠੜੀਓ ਜਨ ਨਾਨਕ ਗਰਭਾਸਿ ਨ ਪਉੜਿਓ ਰੇ । ” 
- ਟੋਡੀ ੫, ੧੯, ੨ : ੨ (715) 
(2) ਸਿੱਖਾਂ ਦੇ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਂ,ਲਹਣੇ ਦੀ /ਦੇ 
“ਲਹਣੇ ਦੀ ਫੇਰਾਈਐ ਨਾਨਕ ਦੋਹੀ ਖਟੀਐ। ”” 
- ਰਾਮ ਬਸ, ਵਾਰ ੨ : ੧ (966) 


- ਸਵ ੪, ਗਯੰ ੧ : ੧੩ (1401) 


“ਕਹੁ ਨਾਨਕ ਗੁਰ ਭਏ ਦਇਆਲਾ ਹਰਿ ਰੰਗੁ ਨ ਕਬਹੁ ਲਹਤਾ। ”” 
- ਬਿਲਾ ੫, ੯੪, ੨ : ੨ (823) 


“ਅਲਹ ਲਹੰਤਾ ਭੇਦ ਛੇ ਕਛੁ ਕਛੁ ਪਾਇਓ ਭੇਦ । ” 
- ਗਉਂ ਕਬ, ਬਾਅ ੪ : ੧ (340) 


ਪਾਪਤ, ਲਭਿਆ 


6੮ 


੭ 
ਜੀ ਸੁਧਿ ਨ ਬੁਧਿ ਨ ਅਕਲਿ ਸਰ ਅਖਰ ਕਾ ਭੇਉ ਨ ਲਹੰਤਿ । ? 
- ਸਾਰ ੪, ਵਾਰ ੨੨ਸ, ੧, ੨ : ੫ (1246) 





3774 


(1) ਦੁਰ ਕਰ ਸਕਨ ਵਾਲੀ, ਲਾਹ ਸਕਨ ਵਾਲੀ 
“ਸਭ ਕਿਲਵਿਖ ਪਾਪ ਲਹੰਤੀ। ”” 
- ਨਟ ੪, ੮, ੧ : ੩ (977) 
(2) ਦੂਰ ਹੋ ਗਈ, ਮਿਟ ਗਈ 
“ਹਰਿ ਅਕਥ ਕਥਾ ਕਾ ਜਿਨਿ ਰਸੁ ਚਾਖਿਆ ਤਿਸੁ ਜਨ ਸਭ ਭੂਖ ਲਹੰਤੀ। ”” 
- ਨਟ ੪, ੮, ੨ : ੧ (977) 


“ਆਤਮ ਮਹਿ ਪਾਰਬੁਹਮੁ ਲਹੰਤੇ । ” 
- ਗਉ ੫. ਸੁਖ ੧੦, ੬ : ੪ (276) 


2੩ 


“ਬਚਨ ਸਾਧ ਸੁਖ ਪੰਥਾ ਲਹੰਥਾ ਬਡ ਕਰਮਣਾ। ”” 
- ਗਾਥਾ ੫. ੭ : ੧ (1360) 


-੨੨- ਪ੍ਰਾਪਤ ਕਰਦਾ, ਲਭਦਾ 


“ਅਢੁ ਨ ਲਹੰਦੜੋ ਮੁਲੁ ਨਾਨਕ ਸਾਥਿ ਨ ਜੁਲਈ ਮਾਇਆ। ” 
- ਜੈਤ ੫, ਵਾਰ ੧੦ਸ, ੫, ੨ : ੨ (708) 


“ਗੁਰਸਿਖਾ ਲਹਦਾ ਭਾਲਿ ਕੈ। ”” 
- ਸਿਰੀ ੫, ਅਸ ੨੯, ੧੦ : ੨ (73) 


“ਤਉ ਸਜਣ ਦੀ ਮੈ ਕੀਮ ਨ ਪਉਦੀ ਹਉ ਤੁਧੁ ਬਿਨੁ ਅਢੁ ਨ ਲਹਦੀ। ” (ਅੱਧੀ 
ਦਮੜੀ ਵੀ ਮੁਲ ਨਹੀ ਪਾਉ'ਦੀ) 
- ਰਾਮ ੫, ਵਾਰ ੧੩ਸ, ੫, ੧ : ੨ (963) 


“ਇਸੁ ਲਹਦੇ ਬਿਲਮ ਨ ਹੋਵਈ ਰੰਡ ਬੈਠੀ ਦੂਜੇ ਭਾਇ। ” 
- ਸੂਹੀ ੩, ਵਾਰ ੩ਸ, ੩, ੨ : ੨ (786) 


- ਕਾਨ ੫, ੩੯, ੧ : ੧ (1306) 


ਪ੍ਰਾਪਤ ਕਰਨਾ ਹੈ, ਲੈਣਾ ਹੈ, ਮਿਲਦਾ ਹੈ 
“ਜਿਸਹਿ ਪਰਾਪਤਿ ਤਿਸ ਹੀ ਲਹਨਾ। ”” 
- ਆਸਾ ੫, ੯੦, ੪ : ੧ (393) 


(1) ਉਤਰਨ, ਦੂਰ ਹੋਣ 
“ਲੇਪੁ ਨਹੀ ਜਗਜੀਵਨ ਦਾਤੇ ਦਰਸਨ ਡਿਠੇ ਲਹਨਿ ਵਿਜੋਗਾ ਜੀਉ। ”? 
- ਮਾਝ ੫, ੪੮, ੩ : ੨ (108) 


(2) ਮਿਲਦੀ, ਪ੍ਰਾਪਤ ਹੁੰਦੀ 





ਦੀ 


“ਸਤਸੰਗਤਿ ਢੋਈ ਨ ਲਹਨਿ ਵਿਚਿ ਸੰਗਤਿ ਗੁਰਿ ਵੀਚਾਰੇ । ? 
- ਗਉ ੪, ਵਾਰ ੧੪ਸ, ੪, ੧ : ੩ (307) 
(3) ਲੈਂਦੇ ਹਨ, ਪ੍ਰਾਪਤ ਕਰਦੇ ਹਨ 
“ਓਨਾ ਦਾ ਭਖੁ ਸੁ ਓਥੈ ਨਾਹੀ ਜਾਇ ਕੁੜੁ ਲਹਨਿ ਭੇਡਾਰੇ । ” 
`_- ਗਉ ੪, ਵਾਰ ੨੧ਸ, ੪, ੧ : ੫ (312) 


“ਇਕ ਜਾਗੰਦੇ ਨਾ ਲਹੰਨਿ ਇਕਨਾਸੁਤਿਆ ਦੇਇ ਉਠਾਲਿ। ”(ਲੈਂਦੇ, ਪਰਾ ਪਤ ਕਰਦੇ) 
- ਸਿਰੀ ੪, ਵਾਰ ੨ਸ, ੧, ੧ : ੨ (83) 

“ਜਿਨਾ ਸਤਿਗੁਰੁ ਮੰਨਿਆ ਜਨ ਨਾਨਕ ਵਡਭਾਗ ਲਹੰਨਿ । ? 
- ਕਾਨ ੪, ਵਾਰ ਦਸ, ੪, ੧: ੨ (1316) 


“ਲਹਨੋ ਤਿਸੁ ਮਥਾਨਿ ਹਾਂ। ”” 
- ਆਸਾ ੫, ੧੫੮, ੨ : ੧ (409) 


“ਇਕੁ ਲਖੁ ਲਹਨ੍੍‌ਿ ਬਹਿਠੀਆ ਲਖੁ ਲਹਨਿ ਖੜੀਆ। ”” 
- ਆਸਾ ੧, ਅਸ ੧੧, ੩ : ੧ (417) 


ਹੋਰ ਰੂਪ: 


ਲਹੰਨ੍੍‌ - 
“ਗੁਰ ਸਰਵਰੁ ਮਾਨ ਸਰੋਵਰੁ ਹੈ ਵਡਭਾਗੀ ਪੁਰਖ ਲਹੰਨਿ । ”! (ਪ੍ਰਾਪਤ ਕਰਦੇ ਹਨ) 
- ਸੂਹੀ ੩, ਅਸ ੪, ੨ : ੧ (756) 
ਲਹਨੀ - 
“ਨਾਨਕ ਕਰਮਾ ਬਾਹਰੇ ਦਰਿ ਢੋਅ ਨ ਲਹਨੀ ਧਾਵਦੇ। ” (ਮਿਲਦੀ, ਪ੍ਰਾਪਤ ਹੁੰਦੀ) 
- ਆਸਾ ੧, ਵਾਰ ੯ : ੨ (468) 


(ਅ. ਲਹਬ) ਅਗ ਦੀ ਲਾਟ ਭਾਵ ਤ੍ਰਿਸ਼ਨਾ ਦੀ ਅਗ 
“ਪਾਤਾਲੀ ਆਕਾਸੀ ਸਖਨੀ ਲਹਬਰ ਬੂਝੀ ਖਾਈ ਰੇ । ”” 
- ਆਸਾ ੫, ੪੪, ੧: ੨ (381) 


(1) ਤਰੰਗ, ਮੌਜ 
“ਪੁਤ੍ਰਿ ਕਲਤ੍ਰਿ ਮੋਹਿ ਲਪਟਿਆ ਵਣਜਾਰਿਆ ਮ੍ਰਿਤਾ ਅੰਤਰਿ ਲਹਿਰ ਲੁਭਾਨੁ । ” 

- ਸਿਰੀ ੫, ਪਹ ੪, ੩ : ੨ (77) 
“ਮਨਮੁਖ ਲਹਰਿ ਘਰੁ ਤਜਿ ਵਿਗੂਚੈ ਅਵਰਾ ਕੇ ਘਰ ਹੇਰੈ। ” (ਜੋਸ਼ ਅਥਵਾ ਝੂਠੇ 
ਵੈਰਾਗ ਦੀ ਲਹਿਰ) 

- ਮਾਰੂ ੧, ਅਸ ੭, ੧ : ੧ (1012) 
(2) ਹੜ, ਤੂਫ਼ਾਨ 
“ਲਬ ਲੋਭ ਲਹਰਿ ਨਿਵਾਰਣ ਹਰਿ ਨਾਮ ਰਾਸਿ ਮਨੰ।” 


- ਗੂਜ ੧, ਅਸ ੫, ੮ : ੧ (506) 





3776 


“ਲਹਰੀ ਨਾਲਿ ਪਛਾੜੀਐ ਭੀ ਵਿਗਸੈ ਅਸਨੇਹਿ। ”” 
- ਸਿਰੀ ੧, ਅਸ ੧੧, ੧: ੨ (59) 
“ਓਹੁ ਜੇਵ ਸਾਇਰ ਦੇਇ ਲਹਰੀ ਬਿਜੁਲ ਜਿੰਵੈ ਚਮਕਏ । ” 
- ਆਸਾ ੧, ਛੰਤ ੫, ੧ : ੪ (438) 
“ਜਿਚਰੁ ਇਹੁ ਮਨੁ ਲਹਰੀ ਵਿਚਿ ਹੈ ਹਉਮੈ ਬਹੁਤੁ ਅਹੰਕਾਰੁ । (ਲਹਿਰਾਂ ਵਿਚ 
ਭਾਵ ਇਕਾਗਰਤਾਹੀਨ) 
- ਸਾਰ ੪, ਵਾਰ ੨੭ਸ, ੩. ੧ : ੧ (1247) 


“ਤੀਨਿ ਭਵਨ ਕੀ ਲਖਮੀ ਜੋਰੀ ਬੂਝਤ ਨਾਹੀ ਲਹਰੇ । ” 
- ਗਉ ੫, ੧੬੨”, ੨ : ੧ (215) 


“ਤੂੰ ਦਰੀਆਉ ਦਾਨਾ ਬੀਨਾ ਮੈ ਮਛੁਲੀ ਕੈਸੇ ਅੰਤੁ ਲਹਾ। ” 
- ਸਿਰੀ ੧, ੩੧, ੧ : ੧ (25) 
(2) ਲਵਾਂ, ਪ੍ਰਾਪਤ ਕਰਾਂ 
“ਗੁਰ ਪੁਰੇ ਵਾਹੁ ਵਾਹੁ ਸੁਖ ਲਹਾ ਚਿਤਾਰਿ ਮਨ। ”” 
੍‌ - ਗੂਜ ੫, ਵਾਰ ੭ : ੪ (519) 
(3) ਲਭਦਾ 
“ਅਖੀ ਲੋੜੀ ਨ ਲਹਾ ਹਉ ਚੜਿ ਲੰਘਾ ਕਿਤੁ । ” 
- ਸੂਹੀ ੧, ੩, ੫ : ੨ (729) 
“ਆਪਿ ਮੁਕਤੁ ਮੋਕਉ ਪ੍ਰਭੁ ਮੇਲੇ ਐਸੋ ਕਹਾ ਲਹਾ। ”! (ਲਭਾਂ) 
- ਮਾਰੂ ੫, ੧੫, ੧ : ੨ (1003) 


“ਫਰੀਦਾ ਗਲ) ਸੁ ਸਜਣ ਵੀਹ ਇਕੁ ਢੂੰਢੇਦੀ ਨ ਲਹਾਂ। ” 

- ਸਲੋ ਫਰ, ੮੭ : ੧ (1382) 
(2) ਲਭਾਂ, ਲਵਾਂ 
“ਤੰਨਿ ਜੜਾਂਈ ਆਪਣੈ ਲਹਾਂ ਸੁ ਸਜਣੁ ਟੋਲਿ। ” 

- ਸਲੋ ੫, ੨੧ : ੨ (1426) 


“ਜਾ ਮੂੰ ਆਵਹਿ ਚਿਤਿ ਤੂ ਤਾ ਹਭੇਸੁਖ ਲਹਾਉ। ” 
- ਮਾਰੂ ੫. ਵਾਰ ੧੧ਸ, ੫. ੧ : ੧ (1098) 


ਲਹਾਇਆ --- ਲਭਾਇਆ, ਪ੍ਰਾਪਤ ਕਰਵਾਇਆ 
“ਸੋ ਸਤਿਗੁਰੁ ਕਹਹੁ ਸਭਿ ਧੰਨੁ ਧੰਨੁ ਜਿਨਿ ਹਰਿ ਭਗਤਿ ਭੰਡਾਰ ਲਹਾਇਆ। ”? 
- ਵਡ ੪, ਵਾਰ ੩ : ੫ (586) 
ਲਹਾਇਦਾ --- ਲਭਾਉਂਦਾ, ਪ੍ਰਾਪਤ ਕਰਵਾਉ'ਦਾ 
“ਹਰਿ ਭਗਤਿ ਭੰਡਾਰ ਲਹਾਇਦਾ ਆਪੇ ਵਰਤਾਈ। ”” 
- ਗਉਂ ੪, ੪੬, ੩ : ੩ (166) 





ਵੀ 


ਲਭਾਈ, ਪ੍ਰਾਪਤ ਕਰਾਈ 
“ਗੁਰਮੁਖਿ ਹਰਿ ਭਗਤਿ ਹਰਿ ਆਪਿ ਲਹਾਈ। ” 


- ਵਡ ੪, ਵਾਰ ੧੩ 
ਹੋਰ ਰੂਪ: 
ਲਹਾਈਐ - 
“ਜਿਉ ਓਡਾ ਕੂਪੁ ਗੁਹਜ ਖਿਨ ਕਾਢੈ ਤਿਉ ਸਤਿਗੁਰਿ ਵਸਤੁ ਲਹਾਈਐ। ” (ਲਭਾਈ 
ਹੈ) 

- ਬਸੰ ੪, ੬, ੨੨੨ (1179) 


“ਆਪਿ ਲਹਾਏ ਕਰੇ ਜਿਸੁ ਕਿਰਪਾ ਜਿਸ ਨੋ ਗੁਰਮੁਖਿ ਕਰੇ ਹਰੇ।” 
- ਬਿਹਾ ੪, ਵਾਰ ੯ : ੩ (552) 


“ਮੇਰੇ ਮਨ ਹਰਿ ਸੇਵਹਿ ਸੁਖਦਾਤਾ ਸੁਆਮੀ ਜਿਸੁ ਸੇਵਿਐ ਸਭ ਭੁਖ ਲਹਾਸਾ। ” 
- ਗੋਂਡ ੪, ੨, ੧ : ੩ (860) 


“ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਸਿਮਰਤ ਸਭਿ ਕਿਲਵਿਖ ਪਾਪ ਲਹਾਤੀ। ” 
- ਸਿਰੀ ੪, ਵਾਰ ੧੩ : ੨ (88) 


- ਕਾਨ ੪, ੧੨, ੧ : ੨ (1298) 


“ਹਰਿ ਜੀਉ ਸਫਲਿਓ ਬਿਰਖੁ ਹੈ ਅੰਮ੍ਰਿਤੁ ਜਿਨਿ ਪੀਤਾ ਤਿਸੁ ਤਿਖਾ ਲਹਾਵਣਿਆ। ” 
- ਮਾਝ ੩, ਅਸ ੧੦, ੧: ੩ (114) 


(1) ਉਤਰ ਜਾਣਾ, ਮੁਕ ਜਾਣਾ 
“ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਦਾਲਦੁ ਦੁਖ ਭੁਖ ਸਭ ਲਹਿ ਜਾਤੀ। ” 
- ਸਿਰੀ ੪, ਵਾਰ ੧੩ : ੩ (88) 
(2) ਲਖ ਕੇ, ਸਮਝ ਕੇ, ਪਾ ਕੇ 
“ਤਉ ਅਲਹ ਲਹੈ ਲਹਿ ਚਰਨ ਸਮਾਵੈ । ” 
- ਗਉਂ ਕਬ, ਬਾਅ ੩੬ : ੪ (342) 
“ਤੁਮ ਹਰਿ ਸਰਵਰ ਅਤਿ ਅਗਾਹ ਹਮ ਲਹਿ ਨ ਸਕਹਿ ਅੰਤੁ ਮਾਤੀ। ”” 
- ਧਨਾ ੪, ੫. ੨: ੧(668) 
(3) ਲਭ ਕੇ 
“ਚਉਦਸਿ ਚਉਥੇ ਥਾਵਹਿ ਲਹਿ ਪਾਵੈ । ” 
- ਬਿਲਾ ੧, ਥਿਤੀ ੧੮ : ੧ (840) 
“ਘਰਿ ਰਤਨ ਲਾਲ ਬਹੁ ਮਾਣਕ ਲਾਦੇ ਮਨੁ ਭੂਮਿਆ ਲਹਿ ਨ ਸਕਾਈਐ। ” 
(ਲਭ) 





3778 


- ਬਸੰ ੪, ੬, ੨:੧(1179) 
(4) ਪ੍ਰਾਪਤ ਕਰਦੇ ਹਨ 
“ਇਕੁ ਬਿੰਨਿ ਦੁਗਣ ਜੁ ਤਉ ਰਹੈ ਜਾ ਸੁਮੰਤ੍ ਮਾਨਵਹਿ ਲਹਿ। ? 

- ਸਵ ੩, ੧੪ : ੫ (1395) 
(“ਸ਼ਬਦਾਰਥ ”, ਨਿਰਣੈ ਪਦਛੇਦ “ਮਾਨਵ ਹਿਲਹਿ” ਕਰਦਾ ਹੈ) 


“ਲਹਿਓ ਸਹਸਾ ਬੰਧਨ ਗੁਰਿ ਤੋਰੇ ਤਾਂ ਸਦਾ ਸਹਜ ਸੁਖੁ ਪਾਇਓ। ” 
- ਗਉ ੫, ੧੨੩", ੨ : ੧ (205) 
(2) ਲਭਿਆ 
“ਕੋਟਿ ਮਧੇ ਕਿਨੈ ਗੁਰਮੁਖਿ ਲਹਿਓ। ”” 
- ਗਉ ੫, ਅਸ ੧੩, ੩ : ੨ (241) 
“ਖੋਜਿ ਲਹਿਓ ਨਾਨਕ ਸੁਖ ਥਾਨਾਂ ਹਰਿ ਨਾਮਾ ਬਿਸ੍ਾਮ ਕਉ। ”” (ਲਭਾ) 
- ਸਾਰ ੫, ੨੦, ੨ : ੨ (1208) 
(3) ਲਿਆ, ਪ੍ਰਾਪਤ ਕੀਤਾ 
“ਹਰਿ ਕਾ ਨਾਮੁ ਲਹਿਓ ਮੈ ਲਾਹਾ। ”” 
- ਗੂਜ ਕਬ, ੨, ੩ : ੨ (524) 
ਲਹਿਆ ---- (1) ਲਖਿਆ, ਲਭਿਆ, ਸਮਝਿਆ 
“ਤਿਸੁ ਰਸੁ ਆਇਆ ਜਿਨਿ ਭੇਦੁ ਲਹਿਆ। ” 
- ਮਾਝ ੫, ੧੦, ੪ : ੨ (97) 
“ਗੁਰ ਪਰਸਾਦੀ ਸਚੁ ਸਚੋ ਸਚੁ ਲਹਿਆ। ”? 
- ਰਾਮ ੩, ਵਾਰ ਦਸ, ੫, ੧: ੮ (861) 


(2) ਲਥਾ, ਦੂਰ ਹੋਇਆ 
“ਤਾਰਿਆ ਜਹਾਨੁ ਲਹਿਆ ਅਭਿਮਾਨੁ ਜਿਨੀ ਦਰਸਨੁ ਪਾਇਆ। ” 
- ਗਉ ੫. ਛੰਤ ੨, ੪ : ੩ (248) 


(3) ਪ੍ਰਾਪਤ ਕੀਤਾ, ਲਿਆ 
“ਸੋ ਸੁਖ ਸਾਚਾ ਲਹਿਆ। ”? 
- ਸੋਰ ੫, ੫੨, ੧: ੪ (621) 


- ਗਉ ੪, ੬੨, ੩ : ੨ (172) 


“ਤੁਰੀਆਵਸਥਾ ਗੁਰਮੁਖਿ ਪਾਈਐ ਸੰਤ ਸਭਾ ਕੀ ਓਟ ਲਹੀ। ” 

- ਅਸ ੧, ੨੨, ੪ : ੨ (356) 
(3) ਉਤਰ ਗਈ, ਦੂਰ ਹੋਈ 
“ਨਿਰਭਉ ਭਏ ਪਰਾਨ ਚਿੰਤਾ ਸਗਲ ਲਹੀ । ” 

- ਆਸਾ ੫, ੯, ੧5 ੨ (458) 
(4) ਬੁਝ ਲਈ, ਸਮਝ ਲਈ 
“ਅਵਰੁ ਨ ਜਾਨਸਿ ਕੋਊ ਮਰਮਾ ਗੁਰ ਕਿਰਪਾ ਤੇ ਲਹੀ। ” 





ਇਸ 


- ਗੂਜ ੫, ੧੪, ੧ : ੨ (499) 


(5) ਪ੍ਰਾਪਤ ਕੀਤਾ, ਲਿਆ 
“ਮੁਕਤਿ ਜੁਗਤਿ ਰਵਾਲ ਸਾਧੂ ਨਾਨਕ ਹਰਿ ਨਿਧਿ ਲਹੀ। ” 

- ਗੂਜ ੫, ੨੬, ੨ : ੨ (501) 
ਹੋਰ ਰੂਪ: 
ਲਹੀਐ - 
“ਅਪੁਉ ਹਰਿ ਨਾਮੁ ਅੰਖੈ ਨਿਧਿ ਚਉ ਜੁਗਿ ਗੁਰ ਸੇਵਾ ਕਰਿ ਫਲੂ ਲਹੀਅੰ।” 
(ਪ੍ਰਾਪਤ ਕੀਤਾ) 

- ਸਵ ੪, ਗਯੰ ੧ : ੧੫ (1401) 


ਲਹੀਅਹਿ --- ਪਾਇਆ ਜਾਣਾ, ਲਭਣਾ 
““ਤਿਨਰ ਸੋਕੁ ਨਹੁ ਹੂਐ ਤਿਨਰ ਸੇ ਅੰਤੁ ਨ ਲਹੀਅਹਿ। ” 
- ਸਵ ੩, ੧੧ : ੨ (1394) 


ਲਹੀਆ ---- ਪਾਇਆ, ਲਖਿਆ, ਜਾਣਿਆ, ਸਮਝਿਆ 

“ਈਸਰੁ ਬ੍ਰਹਮਾ ਸੇਵਦੇ ਅੰਤੁ ਤਿਨੀ ਨ ਲਹੀਆ। ”” 

- ਗੂਜ ੩, ਵਾਰ ੧੯ : ੩ (516) 
(2) ਪ੍ਰਾਪਤ ਕੀਤਾ 
“ਨਿਜ ਘਰਿ ਧਾਰ ਚੂਐ ਅਤਿ ਨਿਰਮਲ ਜਿਨਿ ਪੀਆ ਤਿਨਹੀ ਸੁਖੁ ਲਹੀਆ। ” 

- ਬਿਲਾ ੪, ਅਸ ੩, ੬ : ੨ (835) 

(3) ਉਤਰੀ 
“ਹਰਿ ਕੇ ਸੰਤ ਸੰਤ ਭਲ ਨੀਕੇ ਮਿਲਿ ਸੰਤ ਜਨਾ ਮਲੁ ਲਹੀਆ। ? 

- ਕਾਨ ੪, ੧, ੩ : ੧ (1294) 


(1) ਪ੍ਰਾਪਤ ਕਰੀਏ, ਪ੍ਰਾਪਤ ਕਰੀਦਾ ਹੈ 
“ਅਮਨ ਕੀ ਦੁਬਿਧਾ ਬਿਨਸਿ ਜਾਇ ਹਰਿ ਪਰਮ ਪਦੁ ਲਹੀਐ । ” 

- ਗਉਂ ੪, ੫੨, ੧: ੨ (168) 
“ਗੁਰ ਅਮਰਦਾਸੁ ਪਰਸੀਐ ਧਿਆਨੁ ਲਹੀਐ ਪਉ ਮੁਕਿਹਿ। ” (ਧਿਆਨ ਪ੍ਰਾਪਤ 
ਹੁੰਦਾ ਭਾਵ ਲਗ ਜਾਂਦਾ ਹੈ) 

- ਸਵ ੩, ੧੪ : ੩ (1394) 

(2) ਲਭਦਾ ਹੈ, ਲਖਿਆ ਜਾਂਦਾ ਹੈ, ਲਭੀਦਾ ਹੈ 
“ਦੀਸੈ ਬ੍ਰਹਮੁ ਗੁਰਮੁਖਿ ਸਚੁ ਲਹੀਐ। ” 

- ਆਸਾ ੧, ੧੫, ੩ : ੨ (353) 
“ਇਕ ਬਸਤੁ ਅਗੋਚਰ ਲਹੀਐ । 

- ਸੋਰ ਕਬ, ੭, ੨ 2 ੨ (655) 


- ਰਾਮ ੧, ਅਸ ੫, ੪ : ੨ (905) 


“ਐਸਾ ਸਤਿਗੁਰ ਲੋੜਿ ਲਹੁ ਜਿਦੂ ਪਾਈਐ ਸਚੁ ਸੋਇ। ” 





3780 


- ਸਿਰੀ ੩, ੪੪, ੩ : ੨ (30) 
(2) ਪ੍ਰਾਪਤ ਕਰੋ 
“ਮਨਹਿ ਨਿਧਾਨੁ ਲਹੁ ਹਾਂ। ” 
- ਆਸਾ ੫, ੧੬੦, ੧ : ੪ (410) 
“ਪਉ ਸਰਣਾਈ ਭਜਿ ਸੁਖੀ ਹੂੰ ਸੁਖ ਲਹੁ । ” 
- ਗੂਜ ੫, ਵਾਰ ੧੨ : ੪ (521) 
(3) ਲਖੋ, ਸਮਝੋ, ਲਭੋ 
“ਗੁਨ ਕਹੁ ਹਰਿ ਲਹੁ ਕਰਿ ਸੇਵਾ ਸਤਿਗੁਰ ਇਵ ਹਰਿ ਹਰਿ ਨਾਮ ਧਿਆਈ। ” 
- ਧਨਾ ੪, ੮, ੧: ੧ (669) 
“ਸਤਿਗੁਰੂ ਕੇ ਚਰਨ ਧੋਇ ਧੋਇ ਪੂਜਹੁ ਇਨ ਬਿਧਿ ਮੇਰਾ ਹਰਿ ਪ੍ਰਭ ਲਹੁ ਰੇ। ” 
(ਲਭੋ) 
- ਕੇਦਾ ੪, ੨, ੧ : ੨ (1118) 


“ਕਹੁ ਕਬੀਰ ਜਬ ਲਹੁਰੀ ਆਈ ਬਡੀ ਕਾ ਸੁਹਾਗੁ ਟਰਿਓ। ” 
- ਆਸਾ ਕਬ, ੩੨, ੨ : ੧ (483) 


- ਆਸਾ ਕਬ, ੩੦, ੧ : ੨ (483) 


“ਇਹੁ ਲਹੁੜਾ ਗੁਰੁ ਉਬਾਰਿਆ। ” 


੫ ਦੂ ਆ 


- ਸੋਰ ੫, ੭੪, ੧ 2 ੨ (627) 


“ਪੁਭੁ ਮਾਤ ਪਿਤਾ ਕੰਠਿ ਲਾਇਦਾ ਲਹੁੜੇ ਬਾਲਕ ਪਾਲਿ। ” 
- ਰਾਮ ੫, ਵਾਰ ੩ਸ, ੫, ੧ : ੩ (957) 


੪ (285) 
“ਅੰਮ੍ਰਿਤੁ ਨਾਮੁ ਪਦਾਰਥੁ ਸੰਗੇ ਤਿਲੁ ਮਰਮੁ ਨ ਲਹੇ । ? 
- ਆਸਾ ੫. ੧੪੨, ੩ : ੧ (406) 
(2) ਲਥੇ, ਉਤਰੇ 
“ਕੋਟਿ ਜਨਮ ਕੇ ਪਾਪ ਲਹੇ । ” 
- ਆਸਾ ੫, ੬੬, ੩ : ੨ (387) 
(3) ਲਭਦਾ ਹੈ 
“ਨਿਰਭਉ ਹੋਇ ਭਜਹੁ ਜਗਦੀਸੈ ਏਹੁ ਪਦਾਰਥੁ ਵਡਭਾਗਿ ਲਹੇ । ” 
- ਬਿਲਾ ੫, ੧੦੩, ੨ : ੧ (825) 





3781 


“ਦਰਿ ਘਰਿ ਢੋਈ ਨ ਲਹੈ ਦਰਗਹ ਝੂਠੁ ਖੁਆਰੁ । ” 
- ਸਿਰੀ ੧, ੧੩, ੧ : ੨ (19) 


(2) ਪ੍ਰਾਪਤ ਕਰਦਾ 
“ਪੂਰੈ ਭਾਗਿਸਤਸੰਗਤਿ ਲਹੈ ਸਤਗੁਰ ਭੇਟੈ 


- ਸਿਰੀ ੩, ੫੫, ੪ : ੨ (35) 
“ਕੁੜਿ ਲਬਿ ਜਾਂ ਥਾਇ ਨ ਪਾਸੀ ਅਗੈ ਲਹੈ ਨ ਠਾਉ। ?” 
੍‌੍ - ਵਡ ੧, ਅਲਾ ੫, ੧: ੩ (581) 
“-ਫਿਕਾ ਮੁਰਖੁ ਆਖੀਐ ਪਾਣਾ ਲਹੈ ਸਜਾਇ। ? (ਪਾਉਂਦਾ ਹੈ) 
੍‌੍ - ਆਸਾ ੧, ਵਾਰ ੨੦ਸ, ੧, ੧ : ੪(473) 
“ਜਮਪੁਰਿ ਬਾਧੋ ਲਹੈ ਸਜਾਈ। ”” (ਪਾਉਂਦਾ ਹੈ) 
- ਰਾਮ ੧, ਅਸ ੬, ੫ : ੩ (906) 
(3) ਲੈਂਦਾ ਹੈ, ਮਾਣਦਾ ਹੈ 
“ਪਤਿ ਕੇ ਸਾਦ ਖਾਦਾ ਲਹੈ ਦਾਨਾ ਕੈ ਸਿਰਿ ਦਾਨੁ । ? 
- ਮਾਝ ੧, ਵਾਰ ੨੦ਸ, ੧, ੧ : ੩ (147) 
(4) ਉਤਰਦੀ, ਮੁਕਦੀ 
“ਮਾਰੂ ਮੀਹਿ ਨ ਤ੍ਰਿਪਿਤਿਆ ਅਗੀ ਲਹੈ ਨ ਭੁਖ। ? 
੍‌ - ਮਾਝ ੧, ਵਾਰ ੨੩ਸ, ੧, ੧ : ੧ (148) 
“ਲਹੈ ਭਰਾਤਿ ਹੋਵੈ ਜਿਸੁ ਦਾਤਿ। ”” 
- ਮਾਝ ੧, ਵਾਰ ੨੭ਸ, ੧, ੨ : ੭ (150) 
“ਰੂੜੀ ਬਾਣੀ ਜੇ ਰਪੈ ਨਾ ਇਹੁ ਰੰਗੁ ਲਹੈ ਨ ਜਾਇ। ” (ਉਤਰੇ) 
- ਆਸਾ ੩, ਅਸ ੩੧, ੧ : ੨ (427) 
(5) ਲੰਥੈ, ਸਮਝੇ 
“ਤਉ ਅਲਹ ਲਹੈ ਲਹਿ ਚਰਨ ਸਮਾਵੈ । ” 
- ਗਉਂ ਕਬ, ਬਾਅ ੩੬ : ੪ (342) 
“ਅਨਿਕ ਪਾਤਿਕ ਹਰਤਾ ਤ੍ਰਿਭਿਵਣ ਨਾਥੁ ਰੀ ਤੀਰਥਿ ਤੀਰਥਿ ਭੂਮਤਾ ਲਹੈ ਨ ਪਾਰੁ 
ਰੀ।” 
- ਧਨਾ ਤ੍ਰਿਲੋ, ੧, ੩ : ੧ (695) 
“ਸਤਿਗੁਰੁ ਸੇਵੇ ਤਾ ਨਾਮੁ ਲਹੈ। ”” 
- ਮਲਾ ੩, ੧੩, ੧ : ੨ (1262) 
(6) ਲਭ ਲੈਦਾ ਹੈ 
“ਗੁਰਮੁਖਿ ਖੋਜਿ ਲਹੈ ਘਰੁ ਆਪੇ। ” 
- ਆਸਾ ੧, ਅਸ ੮, ੧: ੪ (415) 
“ਬਿਦਿਆ ਸੋਧੈ ਤਤੁ ਲਹੈ ਰਾਮ ਨਾਮ ਲਿਵ ਲਾਇ। ” (ਲਭੇ) 
- ਰਾਮ ੧, ਓਅੰ ੫੩ : ੨ (938) 


“ਅੰਤ ਕੀ ਬਾਰ ਲੰਹੈਗੀ ਨ ਆਢੈ । ”” 
- ਆਸਾ ਕਬ, ੩੪, ੧ : ੨ (484) 





3782 


“ਲਾਲ ਰਗੀਲਾ ਸਹਜੇ ਪਾਇਓ ਸਤਿਗੁਰ ਬਚਨਿ ਲਹੋ । ” 
- ਸਾਰ ੫, ੩, ੧ : ੨ (1203) 
--- ਲਥਾ, ਉਤਰਿਆ, ਲਹਿ ਗਿਆ 
“ਸਭਿ ਕਹਹੁ ਮੁਖਹੁ ਹਰਿ ਹਰਿ ਹਰੇ ਹਰਿ ਹਰਿ ਹਰੇ ਹਰਿ ਬੋਲਤ ਸਭਿ ਪਾਪ 
ਲਹੋਗੀਆ। ”” 
- ਕਾਨ ੪, ਵਾਰ ੧ : ੫ (1313) 
ਇਕ ਨਗਰੀ ਜਿਥੋ` ਦਾ ਰਾਜਾ ਰਾਵਨ ਸੀ ਹੋਰ ਵੇਖੋ “ਲੰਕਾ? 
“ਰੋਵੈ ਦਹਸਿਰੁ ਲੰਕ ਗਵਾਇ। ”” 
- ਰਾਮ ੩, ਵਾਰ ੧੪ਸ, ੧, ੧ : ੭ (954) 


““ਹਾਡ ਜਲੇ ਜੈਸੇ ਲਕਰੀ ਕਾ ਤੂਲਾ। ” 
- ਗੋਂਡ ਕਬ, ੨, ੨ : ੧ (870) 


“ਖਲੜੀ ਖਪਰੀ ਲਕੜੀ ਚਮੜੀ ਸਿਖ੍ਹਾ ਸੂਤੁ ਧੋਤੀ ਕੀਨੀ। ” 

- ਆਸਾ ੧, ੩੩, ੪ : ੧ (358) 
(2) ਲਕੜ, ਕਾਠ 
“ਗੋਹੇ ਅੰਤੈ ਲਕੜੀ ਅੰਦਰਿ ਕੀੜਾ ਹੋਇ। ” 

- ਆਸਾ ੧, ਵਾਰ ੧੮ਸ, ੧, ੧ : ੨ (472) 
ਇਕ ਨਗਰੀ, (ਦੇਸ) ਜਿਸ ਦੇ ਰਾਜੇ ਰਾਵਨ ਨੇ ਬਨ ਵਿਚੋ ਛਲ ਨਾਲ “ਸੀਤਾ” ਨੂੰ ਚੁੱਕ 
ਲਿਆਂਦਾ ਸੀ 
““ਸੋਇਨ ਲੰਕਾ ਸੋਇਨ ਮਾੜੀ ਸੰਧੈ ਕਿਸੈ ਨ ਕੇਰੀ। ” 

- ਗਉ ੧, ੧੩, ੫ : ੩ (155) 


ਲਕ ਨਾਲ 
“ਲਕੀ ਕਾਸੇ ਹਥੀ ਫੁੰਮਣ ਅਗੋ ਪਿਛੀ ਜਾਹੀ। ? 
- ਮਾਝ ੧, ਵਾਰ ੨੬ਸ, ੧, ੧ : ੯ (149) 


ਕਮਰ, ਲਕ 
“ਜੋ ਉਬਰੇ ਸੇ ਬੰਧਿ ਲਕੁ ਖਰੇ । ? 
- ਗਉਂ ੫, ੭੮, ੧: ੨ (178) 


“ਮੈ ਅੰਧੁਲੇ ਹਰਿ ਨਾਮੁ ਲਕੁਟੀ ਟੋਹਣੀ। ” 


- ਸੂਹੀ ੧, ਅਸ ੫, ੧ : ੧ (752) 


- ਬਸੰ ਕਬ, ੨, ੨ : ੨ (1193) 
ਗਿਣਤੀ ਦੀ ਇਕ ਇਕਾਈ, ਭਾਵ ਅਨੇਕ, ਬਹੁਤ ਸਾਰੇ, ਬੇਅੰਤ 





3783 


“ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ। ” 
- ਜਪੁ ੧,੧੪1) 
“ਨਾਨਕ ਕਾਗਦ ਲਖ ਮਣਾ ਪੜਿ ਪੜਿ ਕੀਚੈ ਭਾਉ। ”? 
- ਸਿਰੀ ੧, ੨, ੪ : ੧(15) 
“ਲਖ ਚਉਰਾਸੀਹ ਤਰਸਦੇ ਜਿਸੁ ਮੇਲੇ ਸੋ ਮਿਲੈ ਹਰਿ ਆਇ। ” (ਸਾਰੀਆਂ ਜੂਨਾਂ ਦੇ 
ਜੀਵ) 
- ਸਿਰੀ ੩, ੩੯, ੪ : ੨ (29) 
“ਲਖ ਚਉਰਾਸੀਹ ਫੇਰੁ ਪਇਆ ਕਾਮਣਿ ਦੂਜੇ ਭਾਇ। ”(ਚਉਰਾਸੀ ਲਖ ਜੂਨਾਂ) 
- ਸਿਰੀ ੩, ੪੭, ੨:੧(31) 
“ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ । (ਬੇਅੰਤ) 
- ਸਿਰੀ ੫, ੭੬, ੨ : ੧ (44) 


- ਸੋਰ ੯, ੬, ੧ : ੧ (632) 


-<< ਸਮਝ ਆ ਗਿਆ, ਲਖਿਆ ਗਿਆ, ਜਾਣਿਆ ਗਿਆ 
“ਰਾਮ ਨਾਮੁ ਹੈ ਜੋਤਿ ਸਬਾਈ ਗੁਰਮੁਖਿ ਆਪੇ ਅਲਖੁ ਲਖਈਆ। ”? 
- ਬਿਲਾ ੪, ਅਸ ੧, ੮ : ੧ (833) 


“ਭਖਸਿ ਸਿਬਾਲੁ ਬਸਸਿ ਨਿਰਮਲ ਜਲ ਅੰਮਿ੍‌ਿਤੁ ਨ ਲਖਸਿ ਰੇ। ” 
- ਮਾਰੂ ੧, ੪, ੧ : ੨ (990) 

ਲਖਹੁ - 
(1) ਜਾਣ ਸਕਨਾ, ਸਮਝ ਸਕਨਾ 
“ਜੈ ਜੈ ਜਇਅੰਪਹਿ ਸਗਲ ਜਾ ਕਉ ਕਰੁਣਾਪਤਿ ਗਤਿ ਕਿਨਿ ਲਖਹੁ । ? 

- ਬਿਲਾ ੫, ਛੰਤ ੩, ੩ : ੫ (847) 
(2) ਲਖਾਂ (ਜੀਵਾਂ) ਤੋ 
“ਇਕਹੁ ਜਿ ਲਾਖੁ ਲਖਹੁ ਅਲਖ ਹੈ ਇਕੁ ਇਕੁ ਕਰਿ ਵਰਨਿਅਉ। ” 

- ਸਵ ੩, ਜਾਲ ੧੨ : ੫ (1394) 


“ਗੁਰ ਕੇ ਚਰਨ ਬਸੇ ਰਿਦ ਭੀਤਰਿ ਸੁਭ ਲਖਣ ਪੁਭਿ ਕੀਨੇ। ” 
- ਸੋਰ ੫, ੩੭, ੧: ੧ (618) 


(2) ਲਛਣ, ਨਿਸ਼ਾਨੀ, ਚਿੰਨ੍ਹ 
“ਹੋਵੈ ਪਰਵਾਣਾ ਕਰਹਿ ਧਿਬਾਣਾ ਕਲਿ ਲਖਣ ਵੀਚਾਰਿ। ” 
- ਰਾਮ ੧, ਅਸ ੧, ੧ : ੨ (902) 


“ਤੇਰੇ ਤੀਨਿ ਗੁਣਾ ਸੰਸਾਰਿ ਸਮਾਵਹਿ ਅਲਖੁ ਨ ਲਖਣਾ ਜਾਈ ਰੇ। ” 
- ਗਉ ੧, ੧੬, ੧ : ੨ (156) 





3784 


ਜਾਣੇ, ਸਮਝੇ 
“ਤਾ ਕੇ ਰੂਪ ਨ ਜਾਹੀ ਲਖਣੇ ਕਿਆ ਕਰਿ ਆਖਿ ਵੀਚਾਰੀ । ”” 
- ਆਸਾ ੫, ਅਸ ੨੩, ੨ : ੨ (423) 


- ਗੋਂਡ ਕਬ, ੧੦, ੪ : ੩ (873) 


“ਪ੍ਰਭ ਮੇਰਾ ਬੇਅੰਤੁ ਹੈ ਅੰਤੁ ਕਿਨੈ ਨ ਲਖਨੀ। ” (ਭਾਵ ਪਾਇਆ) 
- ਸੂਹੀ ੩, ਵਾਰ ੧੮ : ੩ (791) 


“ਜਿਨਿ ਕੀਏ ਖੰਡ ਮੰਡਲ ਬ੍ਰਹਮੰਡਾ ਸੋ ਪ੍ਰਭ ਲਖਨੁ ਨ ਜਾਈ। ”? 
- ਰਾਮ ੧, ਅਸ ੮, ੬ : ੧ (907) 


-<-- ਸੀ ਰਾਮ ਚੰਦਰ ਦਾ ਭਰਾ, ਰਾਜਾ ਦਸ਼ਰਥ ਦਾ ਬੇਟਾ 
“ਸੀਤਾ ਲਖਮਣੁ ਵਿਛੁੜਿ ਗਇਆ। ” 
- ਰਾਮ ੩, ਵਾਰ ੧੪ਸ, ੧, ੧ : ੬ (953) 


(1) (ਸੰ.) ਮਾਇਆ, ਧਨ ਦੌਲਤ 
“ਤੀਨਿ ਭਵਨ ਕੀ ਲਖਮੀ ਜੋਰੀ ਬੂਝਤ ਨਾਹੀ ਲਹਰੇ। ” 

- ਗਉ ੫, ੧੬੨”, ੨ : ੧ (215) 
“ਲਖਮੀ ਤੋਟਿ ਨ ਆਵਈ ਖਾਇ ਖਰਚ ਰਹੰਦਾ। ”” 

- ਮਾਰੂ ੫, ਵਾਰ ੭ : ੩ (1096) 
(2) ਪ੍ਰਤਾਪ 
“ਮੁਕੰਦ ਮਨੌਹਰ ਲਖਮੀ ਨਾਰਾਇਣ । ”? 

- ਮਾਰੂ ੫, ਸੋਲਾ ੧੧, ੬ : ੧ (1082) 

(1) ਲਖਾਂ, ਅਨੇਕਾਂ, ਬੇਅੰਤ 
“ਲਖਾ ਉਪਰਿ ਫੁਰਮਾਇਸਿ ਤੇਰੀ ਲਖ ਉਠਿ ਰਾਖਹਿ ਮਾਨੁ । ? 

- ਆਸਾ ੧, ੩੧, ੧ : ੨ (358) 
(2) ਲਖ, ਸਮਝ, ਵੇਖ 
“ਚਲਦਿਆ ਨਾਲਿ ਨ ਚਲਈ ਸਭੁ ਝੂਠ ਦਰਬੁ ਲਖਾ । ” 

- ਮਾਰੂ ੩, ਵਾਰ ੩ : ੨ (1087) 


“ਜਨ ਨਾਨਕਿ ਗੁਰੁ ਪੂਰਾ ਪਾਇਆ ਮਨਿ 
ਹਿਰਦੈ ਨਾਮੁ ਲਖਾਇ ਜੀਉ। ”” 


- ਆਸਾ ੪, ਛੰਤ ੧੧, ੪ : ੫ (446) 
“ਰਤਨਾ ਸਾਰ ਨ ਜਾਣਈ ਆਵੈ ਆਪੁ ਲਖਾਇ। ” (ਪੁਗਟ ਕਰਕੇ, ਵਿਖਾ ਕੇ) 
- ਰਾਮ ੩, ਵਾਰ ੧ਪਸ, ੨, ੧ : ੨ (954) 


ਲਖਾਇਓ --- ਸਮਝਾ ਦਿੱਤਾ, ਵਖਾ ਦਿੱਤਾ 





3785 


“ਅਪਰੰਪਰੋ ਪਾਰਬ੍ਹਮ ਸੁਆਮੀ ਹਰਿ ਅਲਖ ਗੁਰੂ ਲਖਇਓ। ”” 
- ਮਾਲੀ ੪, ੩, ੧ : ੨ (985) 


ਲਖਾਇਆ --- ਲਖਾ ਦਿੱਤਾ, ਸਮਝਾ ਦਿੱਤਾ 
“ਸਾਚ ਮਹਲਿ ਗੁਰਿ ਅਲਖੁ ਲਖਾਇਆ। ” 
- ਗਉ ੧, ਅਸ ੧੫, ੮ : ੧ (228) 


ਲਖਾਇਦਾ --- ਸਮਝਾਉੱਦਾ 
“ਦਸਵੈ ਪੁਰਖੁ ਅਲੇਖੁ ਅਪਾਰੀ ਆਪੇ ਅਲਖੁ ਲਖਾਇਦਾ। ”” 
- ਮਾਰੂ ੧, ਸੋਲਾ ੧੩, ੩ : ੩ (1033) 


ਸਮਝਾ, ਵਿਖਾ 
“ਸਤਿਗੁਰੁ ਸੇਵੇ ਸਦਾ ਸੁਖੁ ਪਾਏ ਸਤਿਗੁਰਿ 
ਅਲਖੁ ਦਿਤਾ ਲਖਾਈ। ” 
- ਸੂਹੀ ੩, ਅਸ ੨, ੩ : ੩ (754) 

“ਭਗਤਿ ਭਾਉ ਗੁਰ ਕੀ ਮਤਿ ਪੂਰੀ ਅਨਹਦਿ ਸਬਦਿ ਲਖਾਈ ਹੈ। ”` (ਸਮਝ 
ਆਉਂਦੀ ਹੈ) 

- ਮਾਰੂ ੧, ਸੋਲਾ ੫, ੧੨ : ੩ (1025) 

--- ਸਮਝਾਈਏ 


“ਗੁਰਮਤਿ ਅਲਖੁ ਲਖਾਈਐ ਊਤਮ ਮਤਿ ਤਰਾਹਿ। ” 
= ਮਾਰੂ ੩, ਵਾਰ ੧੯ਸ, ੧, ੧ : ੬ (1093) 


“ਅੰਤਰਿ ਨਵਨਿਧਿ ਨਾਮੁ ਹੈ ਮੇਰੀ ਜਿੰਦੁੜੀਏ ਗੁਰੁ ਸਤਿਗੁਰੁ ਅਲਖ ਲਖਾਏ ਰਾਮ। ”” 
- ਬਿਹਾ ੪, ਛੰਤ ੩, ੨ : ੨ (539) 


“ਜਿਨ ਕਉ ਨਦਰਿ ਕਰਹਿ ਤੂ ਅਪਣੀ ਗੁਰਮੁਖਿ ਅਲਖੁ ਲਖਾਹਾ ਹੇ। ”” 
- ਮਾਰੂ ੩, ਸੋਲਾ ੧੦, ੧੦ : ੩ (1053) 


“ਪਰਾਈ ਬਖੀਲੀ ਕਰਹਿ ਆਪਣੀ ਪਰਤੀਤਿ ਖੋਵਨਿ ਸਗਵਾ ਭੀ ਆਪੁ ਲਖਾਹਿ। ” 
- ਬਿਲਾ ੪, ਵਾਰ ੮ : ੩ (852) 
ਲਖਾਹ) ---- ਵਿਖਾ ਦਿੰਦਾ ਹੈ, ਸਮਝਾ ਦਿੰਦਾ ਹੈ 
“ਹਰਿ ਰੰਗੁ ਨਾਲਿ ਨ ਲਖੀਐ ਮੇਰੇ ਗੋਵਿਦਾ ਗੁਰ ਪੂਰਾ ਅਲਖੁ ਲਖਾਹਹ ਜੀਉ । ” 
- ਗਉ ੪, ੬੭, ੧: ੨ (173) 
ਲਖਾਯਉ ---- ਸਮਝਾਇਆ ਹੈ 
“ਭੈ ਨਿਰਭਉ ਮਾਣਿਅਉ ਲਾਖ ਮਹਿ ਅਲਖੁ ਲਖਾਯਉ। ”? 
- ਸਵ ੫, ਕਲ ੮ : ੧ (1408) 


“ਗੁਰ ਕਿਰਪਾਲ ਭਏ ਤਬ ਪਾਇਆ ਹਿਰਦੈ ਅਲਖ ਲਖਾਰੀ। ”” 





3786 


- ਸਾਰ ੪, ੨, ੨ : ੨ (1198) 


“ਤੁ ਸਚਾ ਸਾਹਿਬੁ ਅਲਖੁ ਹੈ ਗੁਰ ਸਬਦਿ ਲਖਾਰੇ । ” 

ਵ - ਗਉ ੪, ਵਾਰ ੧੪ : ੫ (308) 
“ਹਉ ਬਲਿਹਾਰੀ ਸਤਿਗੁਰ ਆਪਣੇ ਜਿਨਿ ਮੇਰਾ ਹਰਿ ਅਲਖੁ ਲਖਾਰੇ । ” (ਸਮਝਾ 
ਦਿਤਾ) 

- ਵਡ ੪, ਵਾਰ ੮ : ੫ (589) 
ਦਸਾਂ, ਪ੍ਰਗਟ ਕਰਾਂ 
“ਸਭ ਰਸ ਖੇਲਉ ਪੀਅ ਸਉ ਕਿਸੀ ਲਖਾਵਉ ਨਾਹਿ। ” 
- ਸਲੋ ਕਬ, ੨੩੪ : ੨ (1377) 
ਦਿਖਾਵੋ 
““ਜਣੀ ਲਖਾਵਹੁ ਅਸੰਤ ਪਾਪੀਸਣਿ। ? 
- ਆਸਾਂ ਰਵਿ, ੨, ੩ : ੨ (486) 
ਦਸੇ, ਜਤਾਵੇ 
“ਹੋਹੁ ਨਿਮਾਣਾ ਸਤਿਗੁਰੂ ਅਗੈ ਮਤ ਕਿਛੁ ਆਪੁ ਲਖਾਵਹੇ। ” 
- ਆਸਾ ੩, ਛੰਤ ੭, ੭ : ੩ (441) 


ਸਮਝਾਣਾ 
“ਸਦਾ ਮੁਕਤੁ ਆਪੇ ਹੈ ਸਚਾ ਆਪੇ ਅਲਖੁ ਲਖਾਵਣਿਆ। ”? 


- ਮਾਝ ੩, ਅਸ ੨੭, ੪ : ੩ (125) 
ਸਮਝ ਸਕੀਦਾ ਹੈ 
“ਅਗਮ ਅਗੋਚਰ ਨ ਜਾਈ ਹਰਿ ਲਖਿਆ ਗੁਰੁ ਪੂਰਾ ਮਿਲੈ ਲਖਾਵੀਐ ਰੇ। ” 
- ਕੇਦਾ ੪, ੧, ੧੯੧ ੨ (1118) 
“ਆਪੇ ਅਲਖੁ ਨ ਲਖੀਐ ਪਿਆਰਾ ਆਪਿ ਲਖਾਵੈ ਸੋਇ। ”? 
- ਸੋਰ ੪, ੨, ੩ : ੩ (605) 
ਸਮਝਿਆ ਜਾ ਸਕਦਾ ਹੈ 
“ਗੁਰਮੁਖਿ ਏਕੋ ਏਕ ਪਛਾਤਾ ਗੁਰਮੁਖਿ ਹੋਇ ਲਖਾਵੈਗੋ । ” 
- ਕਾਨ ੪, ਅਸ ੪, ੫ : ੧ (1310) 
(1) ਜਾਣ ਕੇ 
“ਸੋਈ ਲਖਿ ਮੇਟਣਾ ਨ ਹੋਈ।” 
- ਗਉਂ ਕਬ, ਬਾਅ ੬ : ੪ (340) 
(2) ਵੇਖ 
“ਮੰਨ ਮਝਾਹੂ ਲਖਿ ਤੁਧਹੁ ਦੂਰਿ ਨ ਸੁ ਪਿਰੀ। ” 
- ਮਾਰੂ ੫, ਵਾਰ ੧੭ਸ, ੫, ੩ : ੨ (1100) 





3787 


“ਇਕਿ ਬਿਨਸੈ ਇਕ ਅਸਥਿਰੁ ਮਾਨੈ ਅਚਰਜੁ ਲਖਿਓ ਨ ਜਾਈ। ” 
= ਗੋਉਂ ਦੇ, 2. % £ ੨ (219) 


ਲਖਿਆ ---- ਜਾਣਿਆ, ਸਮਝਿਆ 
“ਸਭ ਏਕੋ ਇਕੁ ਵਰਤਦਾ ਅਲਖੁ ਨ ਲਖਿਆ ਜਾਇ। ?” 
- ਸਿਰੀ ੩, ੬੦, ੧ : ੨ (37) 


(1) ਵਿਸ਼ਨੂੰ ਦੀ ਪਤਨੀ, ਵੇਖੋ 
“ਲਖਮੀ” (2) 

“ਲਖਿਮੀ ਬਰ ਸਿਉ ਜਉ ਲਿਉ ਲਾਵੈ । ”” 

- ਗਉਂ ਕਬ, ਬਾਅ ੪੩ : ੩ (342) 
“ਦੇਵ ਕੁਲੀ ਲਖਿਮੀ ਕਉ ਕਰਹਿ ਜੈਕਾਰੁ । ? 

- ਭੈਰ ੩, ਅਸ ੧, ੧੧: ੧(1154) 
(2) ਮਾਇਆ 
“ਕੋਟਿ ਦੇਵੀ ਜਾ ਕਉ ਸੇਵਹਿ ਲਖਿਮੀ ਅਨਿਕ ਭਾਤਿ। ”? 

- ਆਸਾ ੫. ਛੰਤ ੫, ੩ : ੨ (456) 
“ਲਖਿਮੀ ਕੇਤਕ ਗਨੀ ਨਾ ਜਾਈਐ ਗਨਿ ਨ ਸਕਉ ਸੀਕਾ। ” 


- ਗੂਜ ੫, ਅਸ ੧, ੫ : ੨ (507) 


- ਗਉਂ ੫. ਬਾਅ ੧ : ੮ (250) 


“ਲਖ ਲਸਕਰ ਲਖ ਵਾਜੇ ਨੇਜੇ ਲਖੀ ਘੋੜੀ ਪਤਿਸਾਹ। ? 
- ਮਲਾ ੧, ਵਾਰ ੨੧ਸ, ੧, ੪ : ੨ (1287) 


“ਹਰਿ ਰੰਗੁ ਨਾਲਿ ਨ ਲਖੀਐ ਮੇਰੇ ਗੋਵਿਦਾ ਗੁਰੁ ਪੂਰਾ ਅਲਖੁ ਲਖਾਹੀ ਜੀਉ। ” 
- ਗਉ ੪, ੬੭, ੧: ੨ (173) 


“ਲਖੁ ਲਖੁ ਗੇੜਾ ਆਖੀਐ ਏਕੁ ਨਾਮੁ ਜਗਦੀਸ। ” 
- ਜਪੁ ੧, ੩੨ : ੨ (7) 
“ਇਕੁ ਲਖੁ ਲਹਨ੍੍‌ਿ ਬਹਿਠੀਆ ਲਖੁ ਲਹਨਿ ਖੜੀਆ। (ਬਹੁਤ ਸਾਰੀਆਂ) 
- ਆਸਾ ੧, ਅਸ ੧੧, ੩ : ੧ (417) 
ਸਮਝਦਾ, ਜਾਣਦਾ 
“ਗੁਰ ਕਿਰਪਾ ਤੇ ਕੋ ਲਖੇ। ? 
- ਗਉਂ ੫, ੧੪੩”, ੩ : ੨ (211) 
ਲਖੇਸਰੀ ---- ਲਖਾਂ ਦੀਆਂ ਲੜੀਆਂ (ਸ਼ਬਦਾਰਥ); ਸਿਰ ਤੇ ਲਖਾਂ ਹੀ (ਮਹਾਨਕੋਸ਼); ਲਖਾਂ ਹੀ 
(ਦਰਪਣ, ਨਿਰਣੈ) 
“ਝੜ ਝਖੜ ਓਹਾੜ ਲਹਰੀ ਵਹਨਿ ਲਖੇਸਰੀ। ”” 





3788 


- ਸਲੋ ੧, ੪ : ੧ (1140) 


“ਜਸ ਓਹੁ ਹੈ ਤਸ ਲਖੈ ਨ ਕੋਈ। ” 
- ਗਉਂ ਕਬ, ਬਾਅ ੨ : ੪ (340) 
“ਹਿਰਦੈ ਨਾਮੁ ਲਥੈ ਜਨੁ ਸਾਚਾ ਗੁਰਮੁਖਿ ਮੰਨਿ ਵਸਾਈ। ” (ਵੇਖ ਲਏ, ਸਹੀ ਕਰੇ) 
- ਭੈਰ ੩, ੧੬, ੨ : ੧ (1132) 


“ਮ੍ਰਿਗੀ ਪੇਖੰਤ ਬਧਿਕ ਪ੍ਰਹਾਰੇਣ ਲਖ ਆਵਧਹ। ”” 


- ਸਸ ੫, ੬ : ੧ (1354) 


“ਖਟ ਲਖ਼ੈਣ ਪੂਰਨੰ ਪੁਰਖਹ ਨਾਨਕ ਨਾਮ ਸਾਧ ਸੂਜਨਹ। ” 
- ਸਸ ੫, ੪੦ : ੭ (1357) 


- ਸਵ ੪, ਗਯੰ ੧ : ੫ (1401) 


: ੪ (1354) 


“ਪਾਇ ਲਗਉ ਤਜਿ ਮੇਰਾ ਤੇਰੈ । ” 
- ਗਉਂ ੫, ੮੫, ੨ : ੩ (181) 
(2) ਲਗੇ 
“ਧੂਰਿ ਭਗਤਨ ਕੀ ਮਨਿ ਤਨਿ ਲਗਉ ਹਰਿ ਜੀਉ ਸਭ ਪਤਿਤ ਪੁਨੀਤਾ ਰਾਮ। ”” 
- ਬਿਹਾ ੫, ਛੰਤ ੩, ੨ : ੨ (543) 
“ਆਗਿ ਲਗਉ ਤਿਹ ਧਉਲਹਰ ਜਿਹ ਨਾਹੀ ਹਰਿ ਕੋ ਨਾਉ। ”” 
- ਸਲੋ ਕਬ, ੧੫ : ੨ (1365) 


੮੦ _% 


ਲਗਦਾ, ਪੋਹੰਦਾ 
“ਜਮਜੰਦਾਰੁ ਨ ਲਗਈ ਇਉ ਭਉਜਲੁ ਤਰੈ ਤਰਾਸਿ। ” (ਪੋਹੇ) 
- ਸਿਰੀ ੧, ੨੧, ੨ : ੩ (22) 


-<> (1) ਲਗੇ ਹੋਏ ਹਨ 
“ਏਕੁ ਗਿਰਹੁ ਦਸ ਦੁਆਰ ਹੈ ਜਾ ਕੇ ਅਹਿਨਿਸਿ ਤਸਕਰ ਪੰਚਚੋਰ ਲਗਈਆ। ”? 
(ਭਾਵ ਲੁਟਦੇ ਰਹਿੰਦੇ ਹਨ) 
- ਬਿਲਾ ੪, ਅਸ ੧, ੨ : ੧ (833) 
(2) ਲਗਦਾ ਹੈ 
“ਅੰਤਰਿ ਪਿਆਸ ਉਠੀ ਪੁਭ ਕੇਰੀ ਸੁਣਿ ਗੁਰ ਬਚਨ ਮਨਿ ਤੀਰ ਲਗਈਆ। ”? 
- ਬਿਲਾ ੪, ਅਸ ੮, ੧ : ੧ (835) 





3789 


“ਮੇਰੀ ਸਖੀ ਸਹੇਲੜੀਹੋ ਪ੍ਰਭ ਕੈ ਚਰਣਿ ਲਗਹ । ”” 

- ਬਿਹਾ ੫, ਛੰਤ ੪, ੨ : ੧ (544) 
“ਪਾਇ ਲਗਹ ਨਿਤ ਕਰਹ ਬਿਨੰਤੀ ਗੁਰਿ ਸਤਿਗੁਰਿ ਪੰਥੁ ਬਤਾਇਆ। ” 
(ਧੈੱਦੇ#/ਲਗਦੇ ਹਾਂ) 

- ਵਡ ੪, ਛੰਤ ੪, ੧ : ੪ (574) 


“ਤਿਤੁ ਫਲ ਰਤਨ ਲਗਹਿ ਮੁਖਿ ਭਾਖਿਤ ਹਿਰਦੈ ਰਿਦੈ ਨਿਹਾਲੂ । ”” 
- ਮਾਝ ੧, ਵਾਰ ੨੦ਸ, ੧, ੨ : ੨ (147) 
“ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਹਿ ਨਾਨਕ ਜੰਤ ਅਨਾਥ। ”” (ਲਗੇ ਹਨ, ਰੁਝੇ 
ਹਨ/ਜੁਟੇ ਹਨ) 
- ਗਉ ੫. ਬਾਅ ੩੩ : ੮ (257) 
“ਓਹ ਵੇਲਾ ਹਥਿ ਨ ਆਵਈ ਫਿਰਿ ਸਤਿਗੁਰ ਲਗਹਿ ਪਾਇ। ” (ਲਗਨ, ਲਗ 
ਸਕਨ) 
- ਗਉਂ ੪, ਵਾਰ ੨੬ਸ, ੬, ੧: ੩ (314) 
“ਦ੍ਰਿਸਟਿਮਾਨ ਸਭੁ ਬਿਨਸੀਐ ਕਿਆ ਲਗਹਿ ਗਵਾਰ।  (ਖੁਭਿਆ, ਲਗਾ) 
- ਬਿਲਾ ੫, ੩੧, ੨ : ੨ (808) 
(2) ਲਗਦੇ/ਪੋੱ'ਹਦੇ ਹਨ 
““ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ । ”” 
- ਆਸਾ ੫, ੧੨੦, ੨ : ੧ (401) 


ਲਗਦਾ 
“ਫਿਰਿ ਏਸੁ ਤਪੇ ਦੈ ਮੁਹਿ ਕੋਈ ਲਗਹੁ ਨਾਹੀ ਏਹੁ ਸਤਿਗੁਰਿ ਹੈ ਫਿਟਕਾਰਿਆ। ”? 
- ਗਉ ੪, ਵਾਰ ੩੦ਸ, ੪, ੧ : ੧੨ (316) 


(2) ਜੁੱਟ ਜਾਓ, ਰੁਝ ਜਾਓ 
“ਸੰਤ ਸਭਾ ਕੀ ਲਗਹੁ ਸੇਵ । ” 
- ਬਸੰ ੫, ੯, ੩ : ੪ (1182) 


- ਗਾਥਾ ੫. ੧੭ : ੨ (1361) 


“ਤਹ ਛਲ ਛਿਦੁ ਲਗਤ ਕਹੁ ਕੀਸ। ? (ਪੋੱਹਦੀ) 
- ਗਉ ੫. ਸੁਖ ੨੧, ੪ : ੬ (291) 
“ਸਗਲ ਜਗਤੁ ਹੈ ਜੈਸੇ ਸੁਪਨਾ ਬਿਨਸਤ ਲਗਤ ਨ ਬਾਰ। ”? 
- ਸੋਰ ੯, ੮, ੧: ੨ (633) 
“ਜੈਸੇ ਹਰਹਟ ਕੀ ਮਾਲਾ ਟਿੰਡ ਲਗਤ ਹੈ 
ਇਕ ਸਖਨੀ ਹੋਰ ਫੇਰ ਭਰੀਅਤ ਹੈ। ” (ਜੁੜੀ ਹੋਈ, ਲਗੀ ਹੋਈ) 
= ਪ੍ਰਭਾ ੧, ੮, ੨ 5 ੧ (1329) 





3790 


- ਗਉਂ ੫. ਸੁਖ ੧੫, ੩ : ੪ (282) 
(2) ਲਗਦਾ, ਸ਼ੁਰੂ ਹੁੰਦਾ 
“ਮਾਇਆ ਗਈ ਤਬ ਰੋਵਨੁ ਲਗਤੁ ਹੈ । ” 
- ਆਸਾ ਕਬ, ੬, ੧ : ੨ (487) 


ਲਗਥਈ ---- ਲਗੀ ਹੈ 
“ਹਮਰੇ ਦੋਖ ਬਹੁ ਜਨਮ ਜਨਮ ਕੇ ਦੁਖ ਹਉਮੈ ਮੈਲੂ ਲਗਥਈ । ”? 
- ਕਲਿ ੪, ੪, ੨ : ੧ (1320) 


“ਹੁਕਮੀ ਹੀ ਜਮੁ ਲਗਦਾ ਸੋ ਉਬਰੈ ਜਿਸੁ ਬਖਸੈ ਕਰਤਾਰ । ? 
- ਬਿਲਾ ੪, ਵਾਰ ੫ਸ, ੩, ੨ : ੩ (851) 


--- ਰੁਚਿਤ ਹੁੰਦੀਆਂ 
“ਜਿਤੁ ਲਾਇਅਨਿ ਤਿਤੈ ਲਗਦੀਆ ਨਹ ਖਿੰਜੋਤਾੜਾ। ”? 
- ਮਾਰੂ ੫, ਵਾਰ ੧੦ : ੬ (1098) 


(1) ਰੁਚਿਤ ਹੋਣਾ, ਖਚਿਤ ਹੋਣਾ, ਜੁਟਨਾ 
“ਜਿਤੁ ਜਿਤੁ ਲਾਵਹਿ ਤਿਤੁ ਤਿਤੁ ਲਗਨਾ। ” 

- ਗਉ ੫, ੭੮, ੪ : ੩ (178) 
(2) ਲਗਾ ਹੈ (ਪਿਆਰਾ) 
“ਪਾਇਓ ਰੇ ਪਰਮ ਨਿਧਾਨੁ ਮਿਟਿਓ ਹੈ ਅਭਿਮਾਨੁ ਏਕੈ ਨਿਰੰਕਾਰ ਨਾਨਕ ਮਨੁ 
ਲਗਨਾ। ” 

- ਧਨਾ ੫, ੩੦, ੨ : ੨ (679) 


“ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ। ?” (ਭਾਵ ਪੈਦੇ ਹਨ) 

- ਮਾਝ ੫, ਬਾਰਾ ੯ : ੩ (135) 
“ਪ੍ਰਤਿਪਾਲਿ ਮਾਤਾ ਉਦਰਿ ਰਾਖੈ ਲਗਨਿ ਦੇਤ ਨ ਸੇਕ। ” (ਲਗਨ, ਛੂੰਹਨ) 

- ਮਾਰੂ ੫. ੨੯, ੧ : ੧ (1007) 


ਹੋਰ ਰੂਪ: 
ਲਗੰਨਿ - 
“ਮੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਅਠੇ ਪਹਰ ਲਗੰਨਿ । (ਲਗੇ ਰਹਿੰਦੇ ਹਨ) 

- ਗਉਂ ੪, ਵਾਰ ੪ਸ, ੪, ੧: ੧ (301) 
“ਸੁਣਿ ਸਾਜਨ ਪ੍ਰੇਮ ਸੰਦੇਸਰਾ ਅਖੀ ਤਾਰ ਲਗੰਨਿ। (ਭਾਵ ਉਡੀਕ ਵਿਚ ਰਹਿੰਦੀਆ 
ਹਨ) 


- ਗਉਂ ੪, ਵਾਰ ਪਸ, ੪, ੧ : ੧ (302) 
“ਗੁਰਮੁਖਿ ਜਨਮੁ ਸਕਾਰਥਾ ਸਚੈ ਸਬਦਿ ਲਗੰਨਿ। ” (ਲਗੇ ਭਾਵ ਜੁੜੇ ਰਹਿੰਦੇ ਹਨ) 
- ਸੂਹੀ ੩, ਅਸ ੩, ੩ : ੧ (755) 





3791 


“ਬਾਬਾ ਲਗਨੁ ਗਣਾਇ ਹੰਭੀ ਵੰਵਾ ਸਾਹੁਰੈ ਬਲਿਰਾਮ ਜੀਉ। ” 
- ਸੂਹੀ ੧, ਛੰਤ ੧, ੩ : ੧ (763) 


“ਨਾਮੁ ਧਿਆਇਨਿ ਰੰਗ ਸਿਉ ਗੁਰਮੁਖ ਨਾਮਿ ਲਗੰਨਿ। ? 
- ਸੂਹੀ ੩, ਅਸ ੪, ੩ : ੧ (757) 
“ਸੇ ਦਾੜੀਆਂ ਸਚੀਆ ਜਿ ਗੁਰ ਚਰਨੀ ਲਗੰਨ੍। ” (ਲਗਦੀਆਂ/ਛੋਹ ਪ੍ਰਾਪਤ 
ਕਰਦੀਆਂ ਹਨ। ) 
- ਸਲੋ ੩, ੫੨ : ੧(1419) 
---- ਲਗ ਮਾੜ੍ਹਾ ਭਾਵ ਛੋਟਾ, ਨਿਗੂਣਾ 
“ਆਪਸ ਕਉ ਦੀਰਘੁ ਕਰਿ ਜਾਨੈ ਅਉਰਨ ਕਉ ਲਗਮਾਤ। ” 
- ਮਾਰੂ ਕਬ, ੧, ੨ : ੧ (1105) 


੧ ੬੨ 


ਰਸੋਈ ਘਰ/ਭੋਜਨ ਸ਼ਾਲਾ ਵਿਚ, ਹੋਰ ਵੇਖੋ “ਲੰਗਰੁ ? 
“ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ। ” 
- ਰਾਮ ਬਸ, ਵਾਰ ੩ : ੯ (967) 


““ਜਿਨਹਿ ਨਿਵਾਜਿ ਸਾਜਿ ਹਮ ਕੀਏ ਤਿਸਹਿ ਬਿਸਾਰਿ ਅਵਰ ਲਗਰੀ। ” 
- ਬਿਲਾ ਕਬ, ੬, ੧ : ੨ (856) 


“ਲੰਗਰੁ ਚਲੈ ਗੁਰ ਸਬਦਿ ਹਰਿ ਤੋਟਿ ਨ ਆਵੀ ਖਟੀਐ। ”” (ਭਾਵ ਪਰਵਾਹ) 

- ਰਾਮ ਬਸ, ਵਾਰ ੨ : ੫ (966) 
(1) ਲਗਿਆ, ਜੁੜਿਆ 
“ਮਨੁ ਬੇਧਿਆ ਚਰਨਾਰ ਬਿੰਦ ਦਰਸਨਿ ਲਗੜਾ ਸਾਹੁ । ” 

- ਮਾਝ ੫, ਬਾਰਾ ੧੧ : ੨ (135) 


“ਲਗੜਾ ਸੋ ਨੇਹੁ ਮੰਨ ਮਝਾਹੂ ਰਤਿਆ। ” 
- ਜੈਤ ੫, ਵਾਰ ੧੧ਸ, ੫, ੨ : ੧ (708) 


(2) ਲਗਾ, ਪੁਤੀਤ ਹੋਇਆ 
“ਸੁਪਨੈ ਹਭਿ ਰੰਗ ਮਾਣਿਆ ਮਿਠਾ ਲਗੜਾ ਮੋਹੁ। ? 
- ਜੈਤ ੫, ਵਾਰ ਦਸ, ੫, ੨ : ੧ (707) 


੧ (519) 


- ਗਉ ੫. ਵਾਰ ੭ਸ, ੫. ੧: ੧ (319) 





4792. 


“ਲਗੜੀਆ ਪਿਰੀਅੰਨਿ ਪੇਖੰਦੀਆ ਨਾ ਤਿਪੀਆ। ” 
- ਮਾਰੂ ੫, ਵਾਰ ੨੧ਸ, ੫, ੧: ੧(1101) 


- ਸਿਰੀ ੧, ੧੯, ੧ : ੧ (21) 
“ਨਾਉ ਬੀਜਣ ਲਗਾ ਆਸ ਕਰਿ ਹਰਿ ਬੋਹਲ ਬਖਸ ਜਮਾਇ ਜੀਉ। ” 
- ਸਿਰੀ ੫, ਅਸ ੨੯, ੨ : ੩ (73) 
“ਸੁਚਾ ਹੋਇ ਕੈ ਜੇਵਿਆ ਲਗਾ ਪੜਣਿ ਸਲੋਕ। ”” 
- ਆਸਾ ੧, ਵਾਰ ੧੯ਸ, ੧, ੧ : ੩ (473) 
(2) ਹੋ ਗਿਆ, ਜੁੜ ਗਿਆ, ਧੈ ਗਿਆ 
“ਹਉ ਤਿਨ ਕੈ ਬਲਿਹਾਰਣੈ ਜਿਨਾ ਨਾਮੇ ਲਗਾ ਪਿਆਰੁ। ”? 
- ਸਿਰੀ ੩, ੩੪, ੩ : ੩ (26) 
“ਵਡਭਾਗੀ ਹਰਿ ਪਾਇਆ ਹਰਿ ਅਹਿਨਿਸਿ ਲਗਾ ਭਾਉ। ”” 
- ਸਿਰੀ ੪, ਵਣ ੧, ੨ : ੪ (82) 
“ਅਹੰਕਾਰੁ ਤਿਸਨਾ ਰੋਗੁ ਲਗਾ ਬਿਰਥਾ ਜਨਮੁ ਗਵਾਵਹੇ। ” (ਹੋ ਗਿਆ, ਚਿੰਬੜ 
ਗਿਆ) 
- ਆਸਾ ੩, ਛੰਤ ੭, ੬ : ੪ (441) 
(3) ਜੁੜਿਆ ਰਹਾਂ, ਲਗਾਂ, ਢਹਿ ਪਵਾਂ 
“ਆਪੁ ਛੋਡਿ ਚਰਣੀ ਲਗਾ ਚਲਾ ਤਿਨ ਕੈ ਭਾਇ। ”” 
- ਸਿਰੀ ੩, ੪੪, ੨ : ੨ (30) 
“ਸਚੁ ਸਲਾਹੀ ਸਚਿ ਲਗਾ ਸਚੈ ਨਾਇ ਤ੍ਰਿਪਤਿ ਹੋਇ। ” 
- ਸਿਰੀ ੩, ੬੦, ੪ : ੧ (37) 
“ਪੈਰ ਧੋਵਾ ਪਖਾ ਫੇਰਦਾ ਤਿਸੁ ਨਿਵਿ ਨਿਵਿ ਲਗਾ ਪਾਇ ਜੀਉ। ” (ਲਗਾਂ, ਢਹਿ 
ਪਵਾਂ) 
- ਸਿਰੀ ੫, ਅਸ ੨੯, ੧੦ : ੩ (73) 
(4) ਜੁਟਿਆ 
“ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ। ? 


- ਸਿਰੀ ੫, ੭੩, ੧ : ੨ (43) 


(5) ਭਾਵ ਮਿਲਿਆ 
“ਮਹਾ ਪੁਰਖਾਂ ਕੀ ਨਿੰਦਾ ਕਾ ਵੇਖੁ ਜਿ ਤਪੇ ਨੋ ਫਲੁ ਲਗਾ ਸਭੁ ਗਇਆ ਤਪੇ ਕਾ 
ਘਾਲਿਆ। ” 

- ਗਉਂ ੪, ਵਾਰ ੨੦ਸ, ੪, ੧: ੭ (315) 
“ਕੁਹਥੀ ਜਾਈ ਸਟਿਆ ਕਿਸੁ ਏਹੁ ਲਗਾ ਦੋਖੁ। ” (ਤੇ ਆਇਆ) 

- ਆਸਾ ੧, ਵਾਰ ੧੯ਸ, ੧, ੧ : ੪ (473) 
(6) ਲਗਨ, ਪ੍ਰੇਮ 





3793 


“ਨਾਨਕ ਜਿਸ ਨੋ ਲਗਾ ਤਿਸੁ ਮਿਲੈ ਲਗਾ ਸੋ ਪਰਵਾਨੁ । ? 
- ਆਸਾ ੧, ਵਾਰ ੨੨ਸ, ੨, ੧ : ੪ (474) 
(7) ਜੁੜਿਆ ਹੋਇਆ 
“ਤਾਮਸਿ ਲਗਾ ਸਦਾ ਫਿਰੈ ਅਹਿਨਿਸਿ ਜਲਤੁ ਬਿਹਾਇ। ” 
- ਬਿਹਾ ੪, ਵਾਰ ੧੫ਸ, ੩, ੧ : ੩ (554) 
(8) ਜੁੜਿਆ, ਲਗਾ 
“ਹਰਿ ਪਾਟੁ ਲਗਾ ਅਧਿਕਾਈ ਬਹੁ ਬਹੁ ਬਿਧਿ ਭਾਤਿ ਕਰਿ।” 
- ਸੋਰ ੪, ਵਾਰ ੧੧ : ੨ (646) 
““ਗਚੁ ਜਿ ਲਗਾ ਗਿੜਵੜੀ ਸਖੀਏ ਧਉਲ- ਹਰੀ। ”” 
- ਸਲੋ ੧, ੧: ੩ (1410) 
(9) ਵਜਿਆ, ਪਿਆ 
“ਸਿਰਿ ਲਗਾ ਜਮ ਡੰਡੁ ਤਾ ਪਛੁਤਾਨਿਆ। ”? 
- ਜੈਤ ੫, ਵਾਰ ੯ : ੪ (708) 
“ਤਬ ਨਰੁ ਸੁਤਾ ਜਾਗਿਆ ਸਿਰਿ ਡੰਡ ਲਗਾ ਬਹੁ ਭਾਰੁ । ? 
- ਸਲੋ ੩, ੪੨ : ੩ (1417) 
(10) ਲਗਿਆ, ਜਾਪਿਆ 
“ਸਦਾ ਸੁਖ ਕਲਿਆਣ ਕੀਰਤਨੁ ਪਰ੍ਭ ਲਗਾ 
ਮੀਠਾ ਭਾਣਾ। ” 
- ਰਾਮ ੫. ਛੰਤ ੩, ੪ : ੪ (926) 
(11) ਫੱਬਿਆ, ਜਚਿਆ 


“ਅਬਿਨਾਸੀ ਅਬਿਗਤੁ ਅਗੋਚਰ ਸਭੁ ਕਿਛੁ ਤੁਝ ਹੀ ਹੈ ਲਗਾ। ”” 
- ਮਾਰੂ ੫, ਸੋਲ ੧੧, ੭ : ੩ (1082) 


ਲਗਾਇ ---- ਲਾਵੇ, ਲਾਏ 
“ਸਹਜਿ ਸਾਲਾਹੀ ਸਦਾ ਸਦਾ ਸਹਜਿ ਸਮਾਧਿ ਲਗਾਇ। ” 
- ਸਿਰੀ ੩, ਅਸ ੨੩, ੩ : ੧ (68) 
“ਪਆਗਿ ਲਗਾਇ ਮੰਦਰ ਮੈ ਸੋਵਹਿ। ? (ਲਾਕੇ) 
- ਗਉ ਕਬ, ੪੪, ੫ : ੨ (332) 
“ਜਿਉ ਜਿਉ ਰਾਮ ਕਹਹਿ ਜਨ ਊਚੇ ਨਰ ਨਿੰਦਕ ਡੰਸੁ ਲਗਾਇ। ” (ਭਾਵ ਮਾਰਦਾ) 
- ਰਾਮ ੪, ੨, ੩ : ੨ (881) 


ਲਗਾਇਓ --- ਲਾਇਆ 
“ਕਹਉ ਕਹਾ ਯਿਆ ਮਨ ਬਉਰੇ ਕਉ ਇਨ ਸਿਉ ਨੇਹੁ ਲਗਾਇਓ। ”” 
- ਸੋਰ ੯, ੯, ੨ : ੧ (633) 


ਲਗਾਇਆ -- ਲਾਏ, ਲਾ ਦਿੱਤੇ 
“ਕੋਟਿ ਜਨਾ ਕਰਿ ਸੇਵ ਲਗਾਇਆ ਜੀਉ।” 
- ਗਉ ੫. ੧੬੬", ੧ : ੨ (216) 
“ਹਰਿ ਹਰਿ ਪੁਰਖੁ ਦਇਆਲੁ ਹੈ ਮੇਰੀ ਜਿੰਦੁੜੀਏ ਗੁਰ ਸਤਿਗੁਰ ਮੀਠ ਲਗਾਇਆ 
ਰਾਮ। ” (ਭਾਵ ਮਿਠਾ ਕਰ ਦਸਿਆ) 
- ਬਿਹਾ ੪, ਛੰਤ ੨, ੪ : ੩ (539) 





3794 


“ਨਿਤ ਆਸਾ ਮਨਿ ਚਿਤਵੈ ਮਨ ਤ੍ਰਿਸਨਾ ਭੁਖ ਲਗਾਇਆ। ”! (ਲਾਈ) 
- ਸੂਹੀ ੪, ਛੰਤ ੫, ੩ : ੨ (776) 


ਲਗਾਇਦਾ --- ਲਾ ਰਖੀ 
“ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ। ”” 
- ਮਾਰੂ ੧, ਸੋਲਾ ੧੫, ੧ : ੩ (1035) 


ਲਗਾਇਬਾ --- ਲਗਦਾ ਹੈ 
“ਹਰਿ ਦੇਹੁ ਬਿਮਲ ਮਤਿ ਗੁਰ ਸਾਧ ਪਗ ਸੇਵਹ ਹਮ ਹਰਿ ਮੀਠ ਲਗਾਇਬਾ । ”” 
- ਜੈਤ ੪, ੪, ੪ : ੧ (697) 


ਲਗਾਈ ---- (1) ਲਾਈ, ਲਾ ਦਿੱਤੀ 
“ਇਹੁ ਮੋਹੁ ਮਾਇਆ ਤੇਰੈ ਸੰਗਿ ਨ ਚਾਲੈ ਝੂਠੀ ਪ੍ਰੀਤਿ ਲਗਾਈ। ” 
- ਸਿਰੀ ੫, ਪਹ ੪, ੪ : ੪ (77) 
“ਕਾਹੂ ਮਹਿ ਮੋਤੀ ਮੁਕਤਾਹਲ ਕਾਹੂ ਬਿਆਧਿ ਲਗਾਈ। ” (ਭਾਵ ਨੁਕਸ ਪਾ ਦਿਤਾ) 
- ਆਸਾ ਕਬ, ੧੬, ੨ : ੨ (479) 
“ਡੂਮਿ ਮਸਾਣ ਕੀ ਭਸਮ ਲਗਾਈ ਗੁਰ ਬਿਨੁ ਤਤੁ ਨ ਪਾਇਆ। ” (ਲਾਈ ਭਾਵ 
ਮਲੀ) 
- ਗੂਜ ਤ੍ਰਿਲੋ, ੧, ੨ : ੨ (526) 
(2) ਭਾਵ ਬਾਲੀ, ਜਗਾਈ 
“ਨਾਮ ਤੇਰੇ ਕੀ ਜੋਤਿ ਲਗਾਈ ਭਇਓ ਉਜਿਆਰੋ ਭਵਨ ਸਗਲਾਰੇ । ? 
- ਧਨਾ ਰਵਿ, ੩, ੨ : ੨ (694) 
(3) ਲਾਉਂਦਾ 
“ਹਰਿ ਧਨ ਕਉ ਉਚਕਾ ਨੇੜਿ ਨ ਆਵਈ ਜਮੁ ਜਾਗਤੀ ਡੰਡੁ ਨ ਲਗਾਈ । ” 
- ਸੂਹੀ 8, ੧੦, ੪ : ੨ (734) 
(4) ਜੋੜੀ 
“ਲੋਇਣ ਦੇਖਿ ਰਹੇ ਬਿਸਮਾਦੀ ਚਿਤੁ ਅਦਿਸਟਿ ਲਗਾਈ। ” 
- ਰਾਮ ੩, ਅਸ ੨, ੨੪ : ੧ (910) 
ਲਗਾਈਆ --- ਲਾਈ ਹੈ 
“ਮੈ ਮੇਲਹੁ ਸੰਤ ਮੇਰਾ ਹਰਿ ਪ੍ਰਭੁ ਸਜਣੁ ਮੈ ਮਨਿ ਤਨਿ ਭੁਖ ਲਗਾਈਆ ਜੀਉ। ”? 
- ਗਉਂ ੪, ੬੭, ੩: ੧(174) 
ਲਗਾਈਐ --- ਲਗਾਵੇ, ਲਾਏ, ਲਾਉਂਦਾ ਹੈ 
“ਇਕਿ ਅਪਣੈ ਸੁਆਇ ਆਇ ਬਹਹਿ ਗੁਰ ਆਗੈ ਜਿਉ ਬਗੁਲ ਸਮਾਧ 
ਲਗਾਈਐ। ? 
- ਰਾਮ ੪, ੪, ੩ : ੨ (881) 
“ਹਉਮੈ ਰੋਗੁ ਗਇਆ ਸੁਖੁ ਪਾਇਆ ਹਰਿ ਸਹਜਿ ਸਮਾਧਿ ਲਗਾਈਐ। ”? 
(ਲਾਈਏ) 
- ਬਸੰ ੪, ੬, ੧ :੨(1179) 


“ਹਰਿ ਹਰਿ ਅਨਦੁ ਭਇਆ ਦਿਨੁ ਰਾਤੀ ਨਾਨਕ ਹਰਿ ਮੀਠ ਲਗਾਏ । ” 





3795 


- ਸੂਹੀ ੬, ਛੰਤ ੭, ੪ : ੫ (772) 


“ਹਾਥ ਪਛੋਰਹਿ ਸਿਰੁ ਧਰਨਿ ਲਗਾਹਿ। ” 


- ਭੈਰ ੫, ੫੪, ੨ : ੩ (1152) 


“ਕਾਂ ਕੋ ਤਨੁ ਧਨੁ ਸੰਪਤਿ ਕਾਂ ਕੀ ਕਾ ਸਿਉ ਨੇਹੁ ਲਗਾਹੀ। ? 
= ਸਾਰ ੯, ੨, ੧ ਦ ੧ (1231) 


“ਹਰਿ ਹਰਿ ਨਾਮੁ ਜਪਹੁ ਮਨ ਮੇਰੇ ਮੁਖਿ ਗੁਰਮੁਖਿ ਪ੍ਰੀਤਿ ਲਗਾਤੀ। ” 
- ਸਿਰੀ ੪, ਵਾਰ ੧੩ : ੪ (88) 


“ਹਰਿ ਕੀਰਤਿ ਮਨਿ ਭਾਈ ਪਰਮ ਗਤਿ ਪਾਈ ਹਰਿ ਮਨਿ ਤਨਿ ਮੀਠ ਲਗਾਨ 
ਜੀਉ।”” 
- ਆਸਾ ੪, ਛੰਤ ੧੨, ੧ : ੧ (446) 
“ਰਸਕਿ ਰਸਕਿ ਗੁਨ ਗਾਵਹ ਗੁਰਮਤਿ ਲਿਵ ਉਨਮਨਿ ਨਾਮਿ ਲਗਾਨ। ”? 
- ਪ੍ਰਭਾ ੪, ੧, ੧ : ੧ (1335) 


(1) ਲਗਦਾ ਹੈ 
“ਪ੍ਰਭ ਕਾ ਕੀਆ ਜਨ ਮੀਠ ਲਗਾਨਾ। ”” 
- ਗਉ ੫. ਸੁਖ ੧੪, ੮ : ੫ (282) 
“ਤਿਸੁ ਜਨ ਕਉ ਹਰਿ ਮੀਠ ਲਗਾਨਾ ਜਿਸੁ ਹਰਿ ਹਰਿ ਕ੍ਰਿਪਾ ਕਰੈ । ? 
- ਮਲਾ ੪, ੩, ੧ : ੧ (1263) 
(2) ਲਗਾ ਹੈ, ਚੰਬੜਿਆ ਹੈ 
“ਅੰਤਰਿ ਮਮਤਾ ਰੋਗੁ ਲਗਾਨਾ ਹਉਮੈ ਅਹੰਕਾਰੁ ਵਧਾਇਆ। ”? 
- ਆਸਾ ੪, ਛੰਤ ੧੧, ੨ : ੪ (445) 
(3) ਜੋੜਨਾ, ਲਾਉਣਾ 
“ਦੀਨ ਦਇਆਲ ਸਦਾ ਦੁਖ ਭੰਜਨ ਤਾ ਸਿਉ ਮਨੁ ਨ ਲਗਾਨਾ। ”” 
- ਧਨਾ ੯, ੨, ੨ : ੧ (685) 
(4) ਮਾਰਿਆ, ਲਗਾ 
“ਧਰਮ ਰਾਇ ਸਿਰਿ ਡੰਡੁ ਲਗਾਨਾ ਫਿਰਿ ਪਛੁਤਾਨੇ ਹਥ ਫਲਘਾ। ”” 
- ਸੂਹੀ ੪, ੨, ੨ : ੨ (731) 
(5) ਬਰਕ ਜ?,` !ਕਿ ਜ? 
“ਜਿਤੁ ਕੋ ਲਾਇਆ ਤਿਤ ਹੀ ਲਗਾਨਾ। ” 
- ਰਾਮ ੫, ਅਸ ੩, ੮:੧(914) 
(1) ਲਗੀ 
“ਜਬ ਘਰ ਮੰਦਰਿ ਆਗਿ ਲਗਾਨੀ ਕਢਿ ਕੂਪੁ ਕਢੈ ਪਨਿਹਾਰੇ । ” 
- ਨਟ ੪, ਅਸ ੩, ੪ : ੨ (982) 
(2) ਲਗੀ, ਜੁੜੀ 





3796 


“ਹਰਿ ਨਾਮੈ ਹਮ ਪ੍ਰੀਤਿ ਲਗਾਨੀ ਹਮ ਹਰਿ ਵਿਟਹੁ ਘੁਮਿ ਵੰਵੁ। ? 

- ਬਸੰ ੪, ੭, ੩ : ੨ (1179) 
(3) ਲਗਾ ਹਾਂ, ਰੁਚਿਤ ਹੋਇਆ ਹਾਂ 
“ਪੰਚ ਜਨਾ ਗੁਰਿ ਵਸਗਤਿ ਆਣੇ ਤਉ ਉਨਮਨਿ ਨਾਮਿ ਲਗਾਨੀ। ” 

- ਸਾਰ ੪, ੫, ੪ : ੧ (1200) 
(4) ਲਾਈ, ਲਗਾਈ 
“ਹਰਿ ਕੇ ਸੰਤ ਮਿਲਿ ਪ੍ਰੀਤਿ ਲਗਾਨੀ ਵਿਚੇ ਗਿਰਹ ਉਦਾਸ। ” 

- ਕਾਨ ੪, ੩, ੧ : ੨ (1295) 


“ਜਿਨ ਕਉ ਤੁਮ ਦਇਆ ਕਰਿ ਮੇਲਹੁ ਤੇ ਹਰਿ ਹਰਿ ਸੇਵ ਲਗਾਨੇ। ” 
- ਗਉਂ ੪, ੫੬, ੪ : ੧ (170) 
(ਫ. ਲਗ਼ਾਮ) ਘੋੜੇ ਦਾ ਦਹਾਨਾ, ਵਾਗਡੋਰ 
“ਦੇਇ ਮੁਹਾਰ ਲਗਾਮੁ ਪਹਿਰਾਵਉ। ” 
- ਗਉ ਕਬ, ੩੧, ੧ : ੧ (329) 


`- ਜੈਤ ੪, ੩, ੨ : ੧ (697) 


- ਲਾਉਂਦੇ ਹਨ 
“ਹਉ ਵਾਰੀ ਜੀਉ ਵਾਰੀ ਸੁਖ ਸਹਜਿ ਸਮਾਧਿ ਲਗਾਵਣਿਆ। ” 
- ਮਾਝ ੩, ਅਸ ੨੨, ੧ : ੧ (122) 


“ਮੇਰੇ ਮਨ ਤਨਿ ਵੇਦਨ ਗੁਰ ਬਿਰਹੁ ਲਗਾਵੈ । ” 


- ਮਾਝ ੪, ੨, ੪ 2 ੨ (94) 
(2) ਕਰਦੀ ਹੈ 
“ਜਿਉ ਮਿਲਿ ਬਛਰੇ ਗਊ ਪ੍ਰੀਤਿ ਲਗਾਵੈ। ” (ਭਾਵ ਖੁਸ਼ ਹੁੰਦੀ ਹੈ) 
- ਗਉਂ ੪, ੪੧, ੨:੧(164) 
(3) ਲਗਦੀ 
“ਮਨ ਰਸਕਿ ਰਸਕਿ ਹਰਿ ਰਸਿ ਆਘਾਨੇ ਫਿਰ ਬਹੁਰਿ ਨ ਭੂਖ ਲਗਾਵੇ । ” 
- ਗਉਂ ੪, ੬੪, ੩ : ੨ (172) 
(4) ਲਾਏ, ਮਲੇ 
“ਵੇਸ ਕਰੈ ਬਹੁ ਭਸਮ ਲਗਾਵੈ । ” 
- ਗਉ ੧, ਅਸ ੧੨. ੧: ੨ (226) 
(5) ਲਾਏ 





ਇਸ 


“ਗਗਨਿ ਨਿਵਾਸਿ ਸਮਾਧਿ ਲਗਾਵੈ। ” 
- ਆਸਾ ੧, ਅਸ ੧, ੨ : ੩ (411) 
“ਸੇਵਕ ਜਨ ਸੇਵਹਿ ਸੇ ਵਡਭਾਗੀ ਰਿਦ ਮਨਿ ਤਨਿ ਪ੍ਰੀਤਿ ਲਗਾਵੈ । ” 
- ਰਾਮ ੪, ੩, ੩ : ੧ (881) 
(6) ਭਾਵ ਤਿਆਰ ਕਰੇ 
“ਝੈਠਿ ਸਿੰਘੁ ਘਰਿ ਪਾਨ ਲਗਾਵੈ ਘੀਸ ਗਲਉਰੇ ਲਿਆਵੈ । ? 
- ਆਸਾ ਕਬ, ੬, ੨ : ੧ (477) 
(7) ਭਾਵ ਕਰਦਾ ਹੈ 
“ਆਪਨ ਦੇਉ ਦੇਹੁਰਾ ਆਪਸ ਆਪ ਲਗਾਵੈ ਪੁਜਾ। ”” 
`__ - ਸਾਰ ਨਾਮ, ੨, ੧ : ੧ (1252) 
(8) ਜੋੜੇ 
“ਕ੍ਰਿਪਾ ਕ੍ਰਿਪਾ ਕ੍ਰਿਪਾ ਕਰਿ ਹਰਿ ਜੀਉ ਕਰਿ ਕਿਰਪਾ ਨਾਮਿ ਲਗਾਵੈ ਗੋ। ” 
- ਕਾਨ ੪, ਅਸ ੨, ੧ : ੧ (1309) 
(9) ਲਗੇਗਾ, ਵਜੇਗਾ 
“ਜੇ ਕੋ ਸਰੁ ਸੰਧੈ ਜਨ ਊਪਰਿ ਫਿਰਿ ਉਲਟੋ ਤਿਸੈ ਲਗਾਵੈ ਗੋ। ” 
- ਕਾਨ ੪, ਅਸ ੬, ੪ : ੨ (1311) 


(1) ਲਗ ਕੇ, ਰੁਚਿਤ ਹੋ ਕੇ, ਜੁੜ ਕੇ 
“ਜਿਨੀ ਨਾਮੁ ਵਿਸਾਰਿਆ ਦੂਜੀ ਕਾਰੈ ਲਗਿ। ” 


- ਸਿਰੀ ੧, ੧੪, ੨ : ੧ (19) 
“ਜਨ ਨਾਨਕ ਗੁਰ ਕੇ ਲਾਲੇ ਗੋਲੇ ਲਗਿ ਸੰਗਤਿ ਕਰੂਆ ਮੀਠਾ। ”” 
- ਗਉਂ ੪, ੬੧,੪:੨(171) 
(2) ਜੁੜਿਆ 
“ਗੁਰ ਕੀ ਚਰਣੀ ਲਗਿ ਰਹੁ ਵਿਚਹੁ ਆਪੁ ਗਵਾਇ। ” 
- ਸਿਰੀ ੧, ਅਸ ੧੨, ੭ : ੨ (61) 
(3) ਜੁੜ ਕੇ, ਸਬੰਧਤ ਹੋ ਕੇ 
“ਤਿਸੁ ਲਗਿ ਮੁਕਤੁ ਭਏ ਘਣੇਰੇ । ”” 
- ਮਾਝ ੫, ੨੨, ੪:੨(101) 
“ਕਿਉ ਪਾਈ ਗੁਰੁ ਜਿਤ ਲਗਿ ਪਿਆਰਾ ਦੇਖਸਾ। ” 
- ਆਸਾ ੪, ਛੰਤ ੨੧, ੬ : ੨ (452) 
(4) ਲਗਦਾ ਹੈ 
“ਨਿਡਰਿਆ ਡਰੁ ਲਗਿ ਗਰਬਿ ਸਿ ਗਾਲਿਆ। ” 
- ਮਾਝ ੧, ਵਾਰ ੨੪ : ੭ (149) 
(5) ਭਾਵ ਨਾਲ 
“ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿ। ”” 
- ਸੂਹੀ ੩, ਵਾਰ ੬ਸ, ੩, ੧ : ੧ (687) 
(6) ਤਕ, ਤੋੜੀ 
“ਮਰਹਟ ਲਗਿ ਸਭੁ ਲੋਗੁ ਕੁਟੰਬੁ ਮਿਲਿ ਹੰਸ ਇਕੇਲਾ ਜਾਇ। ”” 
- ਕੇਦਾ ਕਬ, ੬, ੧ : ੨ (1124) 
“ਜਬ ਲਗਿ ਸਾਸੁ ਹੋਇ ਮਨ ਅੰਤਰਿ ਸਾਧੂ ਧੂਰਿ ਪਿਵੀਜੈ। ” 





3798 


- ਕਲਿ ੪, ਅਸ ੬, ੧ : ੨ (1326) 
(7) ਲਗੇ (ਸਹਾਇਕ ਕਿਰਿਆ) 
“ਧਰਮੁ ਅਰਥੁ ਸਭੁ ਕਾਮੁ ਮੋਖੁ ਹੈ ਜਨ ਪੀਛੈ ਲਗਿ ਫਿਰਥਦੀ । ? 
- ਕਲਿ ੪, ੪, ੧ : ੨ (1320) 
(8) ਤੁਲ,ਸਮਾਨ, (ਮਹਾਨਕੋਸ਼) 
“ਗੁੜ ਮਿਠਾ ਮਾਇਆ ਪਸਰਿਆ ਮਨਮੁਖੁ ਲਗਿ ਮਾਖੀ ਪਚੈ ਪਚਾਇ। ”” 
- ਸਿਰੀ ੪, ੭੦, ੧: ੩ (41) 


-<<-- ਲਗਨ ਨਾਲ, ਸਬੰਧਤ ਹੋਣ ਨਾਲ, ਜੁੜਨ ਨਾਲ 
“ਸਤਿਗੁਰ ਸੇਵੈ ਲਗਿਆ ਕਢਿ ਰਤਨੁ ਦੇਵੈ ਪਰਗਾਸਿ। ”” 
- ਸਿਰੀ ੪, ੬੬, ੨ : ੨ (40) 
“ਕੂੜੇ ਲਾਲਚਿ ਲਗਿਆ ਨਾ ਉਰਵਾਰੁ ਨ ਪਾਰੁ । ”” 
- ਗੂਜ ੩, ਵਾਰ ੧੧ਸ, ੩, ੧ : ੪ (512) 


“ਜਿਸੁ ਲੜਿ ਲਗੀਐ ਜੀਵੀਐ ਭਵਜਲੁ ਪਾਈਐ ਪਾਰਿ। ”? 
- ਗਉ ੫, ੧੭੧, ੩ : ੧(218) 


“ਲਗੀ ਆਵਹਿ ਸਾਹੁਰੈ ਨਿਤ ਨ ਪੇਈਆ ਹੋਇ। ”” 
- ਸਿਰੀ ੧, ੨੪, ੩ : ੨ (23) 
(2) ਜੁੜ ਗਈ, ਪੈ ਗਈ, ਹੋਈ 
“ਪ੍ਰੀਤਿ ਲਗੀ ਤਿਸੁ ਸਚ ਸਿਉ ਮਰੈ ਨ ਆਵੈ ਜਾਇ। ”” 
- ਸਿਰੀ ੫, ੮੩, ੧ : ੧ (46) 
“ਰੰਗੁ ਨ ਲਗੀ ਪਾਰਬ੍ੁਹਮ ਤਾ ਸਰਪਰ ਨਰਕੇ ਜਾਇ। ”” 
- ਸਿਰੀ ੫, ਅਸ ੨੬, ੫ : ੪ (70) 
(3) ਚਿਪਕਣਾ, ਚੰਬੜਨਾ 
“ਅੰਤਰਿ ਮੈਲੁ ਲਗੀ ਨਹੀ ਜਾਣੈ ਬਾਹਰਹੁ ਮਲਿ ਮਲਿ ਧੋਵੈ । ” 
- ਮਾਝ ੧, ਵਾਰ ੪ਸ, ੧, ੨ : ੨ (139) 
“ਰੇਨੁ ਜਨ ਕੀ ਲਗੀ ਮਸਤਕਿ ਅਨਿਕ ਤੀਰਥ ਸੁਚੈ । ” 
- ਕੇਦਾ ੫, ੧੫, ੧: ੨ (1122) 
(4) ਚਲੀ ਆ ਰਹੀ ਹੈ 
“ਨਾਨਕ ਹੁਕਮਿ ਚਲਾਈਐ ਸਾਹਿਬ ਲਗੀ ਰੀਤਿ। ”” 
- ਮਾਝ ੧, ਵਾਰ ੨੧ਸ, ੧, ੨ : ੩ (148) 
(5) ਭਾਵ ਆਈ 
“ਵਤ ਲਗੀ ਸਚੇ ਨਾਮ ਕੀ ਜੋ ਬੀਜੇ ਸੋ ਖਾਇ। ” (“ਵਤ ਲਗੀ? ਮੁਹਾਵਰਾ ਹੈ ਭਾਵ 
ਵਤਰ ਆਇਆ ਹੈ) 
- ਗਉਂ ੫. ਵਾਰ ੧੫ਸ, ੫, ੧: ੧ (321) 
(6) ਜੁੜੀ 
“ਤੈ ਸਹ ਲਗੀ ਜੇ ਰਹੈ ਭੀ ਸਹੁ ਰਾਵੈ ਸੋਇ। ”? 
- ਵਡ ੧, ੨, ੪ : ੨ (557) 





3799 


“ਨਾਨਕ ਲਗੀ ਤਤ ਲੈ ਤੂੰ ਸਚਾ ਮਨਿ ਸਚੁ । ” 
੍‌੍ - ਮਲਾ ੧; ਵਾਰ ੧ਸ, ੩, ੧ : ੧੧ (1279) 
(7) ਜਾਗੀ, ਉਤਪਨ ਹੋਈ 
“ਨਾਨਕ ਪਿਆਸ ਲਗੀ ਦਰਸਨ ਕੀ ਪੂ੍ਭੁ ਮਿਲਿਆ ਅੰਤਰਜਾਮੀ। ” 
- ਸੋਰ ੫, ੧੬, ੪ : ੨ (613) 
“ਮੇਰੈ ਹੀਅੰਰੈ ਲੋਚ ਲਗੀ ਪ੍ਰਭ ਕੇਰੀ ਹਰਿ ਨੈਨਹੁ ਹਰਿ ਪੁਭੁ ਹੇਰਾ। ” 
- ਟੋਡੀ ੪, ੧, ੧: ੧(711) 
(8) ਜਾਪੀ, ਭਾਸੀ 
“ਪ੍ਰਭ ਕੀ ਆਗਿਆ ਲਗੀ ਪਿਆਰੀ। ” 
- ਰਾਮ ੫, ੧੬, ੧ : ੨ (887) 
(9) ਲਗੇ ਹੋਣ ਤੇ, ਪਈ ਹੋਣ ਤੇ 
“ਫਾਂਧੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ। ”? 
- ਮਲਾ ੧, ਵਾਰ ੨੨ਸ, ੧, ੨ : ੨ (1288) 
(10) ਸ਼ੁਰੂ ਹੋਈ, ਆਰੰਭ ਹੋਈ 
“ਬੁਢਾ ਹੋਆ ਸੇਖ ਫਰੀਦੁ ਕੰਬਣਿ ਲਗੀ ਦੇਹ। ”” 
- ਸਲੋ ਫਰ, ੪੧ : ੧ (1380) 
(11) (ਚੋਟ) ਲਗੀ 
“ਨਾਨਕ ਲਗੀ ਤੁਰਿ ਮਰੈ ਜੀਵਣ ਨਾਹੀ ਤਾਣੁ। ”” 
- ਸਲੋ ੧, ੧੩ : ੧(1411) 


ਲਗੀਆਂ ---- ਜੁੜੀਆਂ 
“ਜੋ ਸਹ ਕੰਠਿ ਨ ਲਗੀਆ ਜਲਨੁ ਸਿ ਬਾਹੜੀਆਹਾ। ” 
- ਵਡ ੧, ੩, ੧ : ੮ (558) 
“ਜਿਨਾ ਪ੍ਰੀਤਿ ਨ ਲਗੀਆਂ ਭਾਈ ਸੇ ਨਿਤ ਨਿਤ ਮਰਦੇ ਝੂਰਿ। (ਲਗੀ, ਜੁੜੀ) 
- ਸੋਰ ੫, ਅਸ ੧, ੮ : ੪ (640) 
“ਨਵ ਨਿਧੀ ਅਠਾਰਹ ਸਿਧੀ ਪਿਛੇ ਲਗੀਆ ਫਿਰਹਿ ਜੋ ਹਰਿ ਹਿਰਦੈ ਸਦਾ 
ਵਸਾਇ। ? 
- ਸੋਰ ੪, ਵਾਰ ੧੯ਸ, ੩, ੧ : ੨ (649) 


“ਜਿਤੁ ਜਿਤੁ ਲਾਇਹਿ ਆਪਿ ਤਿਤੁ ਤਿਤੁ ਲਗੀਐ। ” 
- ਗੂਜ ੫, ਵਾਰ ੨ : ੮ (518) 
(2) ਛੂਹੀਏ 
“ਤਾ ਕੈ ਮੂਲਿ ਨ ਲਗੀਐ ਪਾਇ। ” (ਭਾਵ ਪੈਰਾਂ ਤੇ ਝੁਕੀਦਾ) 
- ਸਾਰ ੪, ਵਾਰ ੨੨ਸ, ੧, ੧ : ੬ (1245) 


“ਮਾਇਆ ਮੋਹੁ ਸਬਲੁ ਹੈ ਭਾਰੀ ਮੋਹੁ ਕਾਲਖ ਦਾਗ ਲਗੀਜੈ । ? 
- ਕਲਿ ੪, ਅਸ ੨, ੨ : ੧ (1324) 


(2) ਲਗੋ, ਛੂਹੋ, ਪਕੜੋ 
“ਤਾ ਤੇ ਬਿਲਮੁ ਪਲੁ ਢਿਲ ਨ ਕੀਜੈ ਜਾਇ ਸਾਧੂ ਚਰਨਿ ਲਗੀਜੈ । ” 





3800 


- ਕਲਿ ੪, ਅਸ ੬, ੩ : ੨ (1326) 


(1) ਤਕ, ਤੋੜੀ 
“ਜਬ ਲਗੁ ਮਨਿ ਬੈਕੁੰਠ ਕੀ ਆਸ। ”? 
- ਗਉ ਕਬ, ੧੦, ੩ : ੧ (325) 
(2) ਜੁੜ ਕੇ 
“ਲਗੁ ਚਰਣ ਸਰਣ ਦਇਆਲ ਪ੍ਰੀਤਮ ਸਗਲ ਦੁਰਤ ਬਿਖੰਡਨੋ । ”” 
- ਬਿਲਾ ੫, ਛੰਤ ੩, ੧ : ੪ (847) 
“ਆਉ ਸਜਣ ਤੁ ਮੁਖਿ ਲਗੁ ਮੇਰਾ ਤਨੁ ਮਨੁ ਠੰਢਾ ਹੋਇ। (ਭਾਵ ਦਰਸ਼ਨ ਦੇ) 
੍‌੍ - ਮਾਰੂ ੫, ਵਾਰ ੧੮ਸ, ੫, ੧: ੨ (1100) 


“ਦੂਤ ਲਗੇ ਫਿਰਿ ਚਾਕਰੀ ਸਤਿਗੁਰ ਕਾ ਵੇਸਾਹੁ । ? 
੍‌ - ਸਿਰੀ ੧, ੧੧, ੧ : ੨ (18) 
“ਮਲ ਮੂਤ ਮੂੜ ਜਿ ਮੁਘਦ ਹੋਤੇ ਸਭਿ ਲਗੇ ਤੇਰੀ ਸੇਵ। ” 
- ਆਸਾ ੫, ੧੪੦, ੧ : ੨ (406) 
(2) ਰੁਚਿਤ ਹੋਏ 
“ਦੂਜੇ ਲਗੇ ਪਚਿ ਮੁਏ ਮੂਰਖ ਅੰਧ ਗਵਾਰ। ” 
- ਸਿਰੀ ੪, ਵਾਰ ੮ਸ, ੩, ੨ : ੩ (85) 
(3) ਜੁੜੇ 
“ਨਿਰਮਲ ਨਾਮਿ ਲਗੇ ਬਡਭਾਗੀ ਨਿਰਮਲੁ ਨਾਮਿ ਸੁਹਾਵਣਿਆ। ” 
- ਮਾਝ ੩, ਅਸ ੧੯, ੫ : ੨ (121) 


(4) ਸ਼ੁਰੂ ਹੋਏ 
“ਪੰਚ ਲੋਗ ਸਭਿ ਹਸਣ ਲਗੇ ਤਪਾ ਲੋਭਿ ਲਹਰਿ ਹੈ ਗਾਲਿਆ। ”? 
- ਗਉਂ ੪, ਵਾਰ ੩੦ਸ, ੪, ੧: ੩ (315) 


(5) ਭਾਵ ਪੁਜੇ 
“ਆਇ ਲਗੇ ਨੀ ਦਿਹ ਥੋੜੜੇ ਜਿਉ ਪਕਾ ਖੇਤੁ ਲੁਣੀਐ। ” (ਭਾਵ ਮੁਕ ਗਏ ਥੋੜੇ 
ਦਿਨ ਜੋ ਸਨ) 
- ਗਉਂ ੪, ਵਾਰ ੩੦ : ੩ (316) 
(6) ਲਗੇ ਹੋਏ ਹਨ, ਫਲੇ ਫੁਲੇ ਹਨ 
“ਤਿਸ ਕੈ ਪੇਡਿ ਲਗੇ ਫਲ ਫੂਲਾ। ” 
- ਆਸਾ ਕਬ, ੨੨, ੩ : ੨ (481) 
“ਫੂਲ ਲਗੇ ਫਲ ਰਤਨ ਭਾਂਤਿ । ”” 
- ਬਸੰ ੫, ੧, ੪ : ੨ (1180) 
(7) ਭਾਸੇ, ਜਾਪੇ 
“ਬਿਖੁ ਫਲ ਮੀਠ ਲਗੇ ਮਨ ਬਉਰੇ ਚਾਰ ਬਿਚਾਰ ਨ ਜਾਨਿਆ।” 
- ਆਸਾ ਧੰਨਾ, ੧, ੧ : ੧ (487) 
(8) ਲਗੋ, ਜੁੜੋ, ਰੁਚਿਤ ਹੋਵੋ 
“ਬੋਲੈ ਸੇਖ ਫਰੀਦੁ ਪਿਅਰੇ ਅਲਹ ਲਗੇ । ”” 
- ਆਸਾ ਫਰ, ੨, ੧ : ੧ (488) 





3801 


(9) ਲਗਨ ਨਾਲ, ਜੁੜਨ ਨਾਲ 
“ਸਤਿਗੁਰ ਚਰਨ ਲਗੈ ਭਉ ਮਿਟਿਆ ਹਰਿ ਗੁਨ ਗਾਏ ਮਨ ਮਾਹੀ। ” 
- ਸੋਰ ੫, ੯੦, ੨ : ੨ (630) 
(10) ਵਜੇ, ਲਗੇ 
“ਪ੍ਰੇਮ ਕੇ ਕਾਨ ਲਗੇ ਤਨ ਭੀਤਰਿ ਵੈਦੁ ਕਿ ਜਾਣੈ ਕਾਰੀ ਜੀਉ। ”? 
- ਮਾਰੂ ੧, ੧੨, ੧ : ੩ (993) 


(1) ਲਗਦੀ ਭਾਵ ਹੁੰਦੀ ਹੋਵੇ 
“ਪੂਜ ਲਗੈ ਪੀਰੁ ਆਖੀਐ ਸਭੁ ਮਿਲੈ ਸੰਸਾਰੁ। ” 


- ਸਿਰੀ ੧, ੮, ੨ : ੧(17) 
“ਜਿਸੁ ਅੰਤਰਿ ਪ੍ਰੀਤਿ ਲਗੈ ਸੋ ਮੁਕਤਾ। ”” 
- ਮਾਝ ੩, ਅਸ ੨੧, ੭ : ੧ (122) 
(2) ਲਗਦਾ ਹੈ 
“ਮਨਿ ਤਨਿ ਮਿਠਾ ਤਿਸੁ ਲਗੈ ਜਿਸੁ ਮਸਤਕਿ ਨਾਨਕ ਲੇਖ। ”” 
- ਸਿਰੀ ੫, ੮੯, ੪ : ੩ (49) 
(3) ਲਗਦਾ (ਪੋਹਦਾ) 
“ਗੁਰ ਮਿਲਿ ਚਜੁ ਅਚਾਰੁ ਸਿਖੁ ਤੁਧੁ ਕਦੇ ਨ ਲਗੈ ਦੁਖੁ । ? 
- ਸਿਰੀ ੫, ੯੩, ੩ : ੨ (50) 
“ਚਿਤਿ ਆਵੈ ਉਸੁ ਪਾਰਬ੍ਰਹਮ ਲਗੈ ਨ ਤਤੀ ਵਾਉ। ” 
- ਸਿਰੀ ੫, ਅਸ ੨੬, ੧ : ੪ (70) 
“ਜਮਕਾਲੁ ਤਿਨ ਕਉ ਲਗੈ ਨਾਹੀ ਜੋ ਇਕ ਮਨਿ ਧਿਆਵਹੇ। ” 
- ਗਉ ੫. ਛੰਤ ੨, ੩ : ੩ (248) 
(4) ਲਗਦਾ ਭਾਵ ਜੁੜਦਾ ਹੈ ਅਰਥਾਤ ਹੁੰਦਾ ਹੈ, ਪੈਦਾ ਹੈ 
“ਸਬਦੈ ਹੀ ਤੇ ਪਾਈਐ ਹਰਿ ਨਾਮੇ ਲਗੈ ਪਿਆਰੁ । ”” 
- ਸਿਰੀ ੧, ਅਸ ੮, ੭ : ੨ (58) 
“ਮਾਇਆ ਭੂਲੇ ਸਿਧ ਫਿਰਹਿ ਸਮਾਧਿ ਨ ਲਗੈ ਸੁਭਾਇ। ” (ਜੁੜਦੀ, ਲਗਦੀ) 
- ਸਿਰੀ ੩, ਅਸ ੨੧, ੫ : ੧ (67) 
(5) ਵਜਦਾ ਹੈ 
“ਹਉਮੈ ਕਰਮ ਕਮਾਵਦੇ ਜਮ ਡੰਡੁ ਲਗੈ ਤਿਨ ਆਇ। ”” 
- ਸਿਰੀ ੩, ਅਸ ੧੯, ੧ : ੧ (65) 
“ਜਿਨਿ ਜਪਿਆ ਤਿਨ ਹੀ ਸੁਖੁ ਪਾਇਆ ਹਰਿ ਕੈ ਨਾਮਿ ਨ ਲਗੈ ਜਮ ਤੀਰੁ । ” 
- ਰਾਮ ੧, ਅਸ ੬, ੧ : ੨ (905) 
(6) ਛੂਹੇ, ਲਗੇ, ਚੰਬੜੇ 
“ਸਤਿਗੁਰੁ ਸੇਵਿਐ ਹਰਿ ਮਨਿ ਵਸੈ ਲਗੈ ਨ ਮੈਲੁ ਪਤੰਗੁ । ” 
- ਸਿਰੀ ੩, ਅਸ ੨੫, ੧ : ੨ (69) 
“ਰੁਹਲਾ ਟੁੰਡਾ ਅੰਧੁਲਾ ਕਿਉ ਗਲਿ ਲਗੈ ਧਾਇ। ” 
- ਮਾਝ ੧, ਵਾਰ ੩ਸ, ੨, ੨ : ੨ (139) 
“ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ । (ਲਗ ਜਾਏ) 
- ਮਾਝ ੧, ਵਾਰ ੬ਸ, ੧, ੧ : ੧ (140) 
“ਲੋਭੀ ਕਪਟੀ ਪਾਪੀ ਪਾਖੰਡੀ ਮਾਇਆ ਅਧਿਕ ਲਗੈ। ? (ਚੰਬੜੀ ਹੈ) 





3802 


- ਆਸਾ ੫, ੩੪, ੧ : ੨ (359) 
(7) ਜਾਪਦਾ/ਲਗਦਾ ਹੈ, ਭਾਉੱਦਾ 
“ਸੋਈ ਸਿਆਣਾ ਸੋ ਪਤਿਵੰਤਾ ਹੁਕਮੁ ਲਗੈ ਜਿਸੁ ਮੀਠਾ ਜੀਉ।” 
- ਮਾਝ ੫, ੪੯, ੧ : ੩ (108) 
“ਸਤਿ ਹੋਵਨੁ ਮਨਿ ਲਗੈ ਨ ਰਾਤੀ। ? (ਭਾਵੇ) 
- ਗਉਂ ੫, ੯੮, ੨ : ੨ (185) 
“ਤੁਲਿ ਨਹੀ ਚਢੈ ਜਾਇ ਨ ਮੁਕਾਤੀ ਹਲੂਕੀ ਲਗੈ ਨ ਭਾਰੀ। ”! (ਜਾਪੇ) 
- ਗਉ ਕਬ, ੪੮, ੧ : ੨ (333) 
(8) ਲਗਦੀ 
“ਮਾਣਕ ਮੋਤੀ ਨਾਮੁ ਪੁਭ ਉਨ ਲਗੈ ਨਾਹੀ ਸੰਨਿ। ? 
- ਮਾਝ ੫, ਬਾਰਾ ੪ : ੩ (134) 
“ਅਹਿਕਰੁ ਕਰੇ ਸੁ ਅਹਿਕਰੁ ਪਾਏ ਇਕ ਘੜੀ ਮੁਹਤੁ ਨ ਲਗੈ। ” (ਲਗਨਾ) 
- ਮਾਰੂ ੫. ਵਾਰ ੧੧ : ੩ (1098) 
(9) ਹਥ ਪਾਏ 
“ਮੰਤ੍ਰੀ ਹੋਇ ਅਠੂਹਿਆ ਨਾਗੀ ਲਗੈ ਜਾਇ। ” 
- ਮਾਝ ੧, ਵਾਰ ੨੨ਸ, ੨, ੧ : ੧ (148) 
(10) ਹੁੰਦੀ ਹੋਵੈ 
“ਅਠਸਠਿ ਤੀਰਥ ਦੇਵੀ ਥਾਪੇ ਪੁਰਬੀ ਲਗੈ ਬਾਣੀ। ” (ਕਥਾ ਵਾਰਤਾ ਹੁੰਦੀ ਹੋਵੈ) 
- ਮਾਝ ੧, ਵਾਰ ੨੬ਸ, ੧, ੧ :੧੫ (150) 
(11) ਰੁਚਿਤ ਹੋਵੇ 
“ਨਾਮੁ ਬਿਸਾਰਿ ਲਗੈ ਅਨ ਸੁਆਇ। ” 
- ਗਉਂ ੫, ੧੩੪, ੩ : ੧ (192) 


“ਸੋਇ ਲਗੈ ਸਚਿ ਜਿਸੁ ਤੂੰ ਦੇਹਿ ਅਲਾ। ” 


- ਆਸਾ ੫, ੧੦੭, ੨ : ੨ (397) 
(12) ਆਉਂਦਾ, ਢੁੱਕਦਾ 
“ਪ੍ਰਭ ਸੇਵਾ ਜਮੁ ਲਗੈ ਨ ਨੇਰੇ। ”” 
- ਗਉਂ ੫, ੧੫੮, ੨ : ੨ (197) 
“ਕੋਇ ਨ ਲਗੈ ਬਿਘਨੁ ਆਪੁ ਗਵਾਇਐ। ”” 
- ਗੂਜ ੫, ਵਾਰ ੮ : ੫ (520) 
(13) ਮੰਨਦਾ 
“ਓਸ ਦੈ ਆਖਿਐ ਕੋਈ ਨ ਲਗੈ ਨਿਤ ਓਜਾੜੀ ਪੂਕਾਰੇ ਖਲਾ। ” 
- ਗਉ ੪, ਵਾਰ ੧੫ਪਸ, ੪, ੧ : ੨ (308) 
(14) ਜੁਟੇ, ਲਗਦਾ 
“ਚਾਕਰੁ ਲਗੈ ਚਾਕਰੀ ਜੇ ਚਲੈ ਖਸਮੈ ਭਾਇ। ”” 
- ਆਸਾ ੧, ਵਾਰ ੨੨ : ੧ (474) 
“ਹੋਇ ਹਲਾਲੂ ਲਗੈ ਹਕਿ ਜਾਇ। ”? 
- ਰਾਮ ੩, ਵਾਰ ੧੯ਸ, ੧, ੨ : ੭ (956) 
(15) ਲਗਦਾ, ਮਹਿਸੂਸ ਹੁੰਦਾ 
“ਪਹਿਰਉ ਨਹੀ ਦਗਲੀ ਲਗੈ ਨ ਪਾਲਾ। ” 





3803 


- ਆਸਾ ਕਬ, ੩, ੧ : ੨ (476) 
(16) ਲਗਨ ਤੇ, ਲਗਨ ਨਾਲ 
“ਦੁਖਿ ਲਗੈ ਘਰਿ ਘਰਿ ਫਿਰੈ ਅਗੈ ਦੁਣੀ ਮਿਲੈ ਸਜਾਇ। ”? 
੍‌੍ - ਵਡ ੪, ਵਾਰ ੪ਸ, ੩, ੧ : ੨ (587) 
“ਸਾਚਿ ਲਗੈ ਤਾ ਹਉਮੈ ਜਾਈਐ। ” 
- ਸ਼ੂਹੀ ੫, ੨, ੨ : ੪ (736) 
(17) ਟਿਕੈ 
“ਵਿਣੁ ਕਰਮਾ ਹਰਿ ਜੀਉ ਨ ਪਾਈਐ ਬਿਨੁ ਸਤਿਗੁਰ ਮਨੂਆ ਨ ਲਗੈ। ” 
- ਮਾਰੂ ੫, ਵਾਰ ੧੧ : ੧ (1098) 


ਸਿਰਜਨਹਾਰੁ ਵਿਸਾਰਿਆ ਸੁਆਮੀ ਇਕ ਨਿਮਖ ਨ ਲਗੋ ਧਿਆਨੁ । ? 

- ਸਿਰੀ ੫, ਪਹ ੪, ੩ : ੫ (77) 
(2) ਅਨੁਭਵ ਹੋਇਆ, ਜਾਪਿਆ 
“ਗੁਰ ਕਾ ਸਬਦੁ ਲਗੋ ਮਨਿ ਮੀਠਾ। ”” 

- ਗਉ ੫, ੧੦੭, ੩ : ੧ (187) 
(3) ਲਾਇਆ ਹੈ 
“ਸਾਠ ਸੂਤ ਨਵਖੰਡ ਬਹਤਰਿ ਪਾਟੁ ਲਗੋ ਅਧਿਕਾਈ। ” 

- ਗਉਂ ਕਬ, ੫੪, ੧ : ੨ (335) 
(4) ਲਗਾ, ਵਜਿਆ 
“ਮੇਰੈ ਮਨਿ ਪ੍ਰੇਮ ਲਗੋ ਹਰਿ ਤੀਰ। ” 

- ਗੋਂਡ ੪, ੬, ੧ : ੧ (861) 

ਲਿੰਗ ਢਕਣ ਦਾ ਵਸਤਰ, ਲਿੰਗੋਟ 
“ਚਲਤੀ ਬਾਰ ਨ ਕਛੁ ਮਿਲਿਓ ਲਈ ਲੰਗੋਟੀ ਤੋਰਿ। ”” 

- ਸਲੋ ਕਬ, ੧੪੪ : ੨ (1372) 


€) 


ਲੰਘ ਜਾਵਾਂਗਾ 
“ਸੰਤ ਪੁਸਾਦਿ ਪਾਇਓ ਸਚ ਬੋਹਿਥੁ ਚੜਿ ਲੰਘਉ ਬਿਖੁ ਸੰਸਾਰ। ? 
- ਸੋਰ ੫, ੩੮, ੧: ੨ (618) 
ਲੰਘੀਆ ---- ਲੰਘਾਂਦਾ ਹੈ 
“ਹਰਿ ਹਰਿ ਨਾਮੁ ਪੋਤੁ ਬੋਹਿਥਾ ਖੇਵਟੁ ਸਬਦੁ ਗੁਰੁ ਪਾਰਿ ਲੰਘਈਆ। ”” 
- ਬਿਲਾ ੪, ਅਸ ੧, ੪ : ੧ (833) 


“ਕਿਉ ਕਰਿ ਭਵਜਲੁ ਲੰਘਸਿ ਪਾਰਾ। ”” 


- ਮਾਰੂ ੧, ਸੋਲਾ ੯, ੮ : ੨ (1029) 


“ਜਪ ਤਪ ਕਾ ਬੰਧੁ ਬੇੜਲਾ ਜਿਤੁ ਲੰਘਹਿ ਵਹੇਲਾ। ” 
- ਸੂਹੀ ੧, ੪, ੧ : ੧ (729) 





3804 


“ਕਾਗਰ ਨਾਵ ਲੰਘਹਿ ਕਤ ਸਾਗਰੁ ਬ੍ਰਿਥਾ ਕਥਤ ਹਮ ਤਰਤੇ। ” (ਲੰਘਦੀ ਹੈ) 
- ਮਲਾ ੫, ੪, ੨ : ੨ (1267) 


ਪਾਰ ਕਰਨਾ 


“ਜਿਥੇ ਸਾਇਰੁ ਲੰਘਣਾ ਅਗਨਿ ਪਾਣੀ ਅਸਗਾਹ। ” 
- ਮਲਾ ੧, ਵਾਰ ੨੧ਸ, ੧, ੪ : ੩ (1287) 


“'ਸਾਗਰੰ ਲੰਘਤਿ ਪਿੰਗੰ ਤਮ ਪਰਗਾਸ ਅੰਧਕਹ। ”? 
- ਸਸ ੫, ੫੪ : ੨ (1359) 


ਗੁਜਰਦਾ 
“ਆਆਪੇ ਹੀ ਚੜਿ ਲੰਘਦਾ ਪਿਆਰਾ ਕਰਿ ਚੋਜ ਵੇਖੈ ਪਾਤਿਸਾਹੁ । ? 
- ਸੋਰ ੪, ੧, ੪ : ੨ (604) 


ਲੰਘਦੇ, ਹੁੰਦੇ 
“ਫੈਲ ਲੰਘੰਦੇ ਪਾਰਿ ਗੋਰੀ ਮਨੁ ਧੀਰਿਆ। ”? 


- ਆਸਾ ਫਰ, ੨, ੪ : ੧ (488) 
ਲੰਘਿਆ ਜਾਣਾ 
“ਪਾਵਕ ਤੋਅ ਅਸਾਧ ਘੋਰੰ ਅਗਮ ਤੀਰ ਨਹ ਲੰਘਨਹ। ? 
- ਸਸ ੫, ੫੮ : ੪ (1359) 
ਪਾਰ ਕਰਨਾ ਹੈ 
“ਮਹਾ ਸਾਗਰੁ ਸਮੁਦੁ ਲੰਘਨਾ ਪਾਰਿ ਨ ਪਰਨਾ ਜਾਇ। ? 
- ਮਾਰੂ ੫, ੧੧, ੨ : ੨ (1001) 
ਲੰਘਾਂ, ਪਾਰ ਕਰਾਂ 
“ਚੜਿ ਲੰਘਾ ਜੀ ਬਿਖਮੁ ਭੁਇਅੰਗਾ ਰਾਮ। ? 
- ਵਡ ੪, ਘੋੜੀ ੧, ੨ : ੨ (575) 
ਲੰਘਾ ਦਿੰਦਾ ਹੈ, ਕਰ ਦਿੰਦਾ ਹੈ 
“ਵਡਭਾਗੀ ਗੁਰੁ ਪਾਇਆ ਗੁਰ ਸਬਦੀ ਪਾਰਿ ਲਘਾਇ। ” 
- ਸਿਰੀ ੪, ਵਣ ੧, ੩" : ੨ (82) 
ਲੰਘਾ ਦਿੱਤਾ, ਪਾਰ ਕਰ ਦਿੱਤਾ 
“ਜਾਗਾਤੀ ਮਿਲੈ ਦੇ ਭੇਟ ਗੁਰ ਪਿਛੇ ਲੰਘਾਇ ਦੀਆ। ” 
- ਤੁਖਾ ੪, ਛੰਤ ੪, ੪ : ੨(1116) 
ਲੰਘਾ ਦਿੱਤਾ, ਪਾਰ ਕਰ ਦਿੱਤਾ, ਪਾਰ ਟੱਪਾ ਦਿੱਤਾ 
“ਹਾ ਮਾਰਗੁ ਪੰਥੁ ਬਿਖੜਾ ਜਨ ਨਾਨਕ ਪਾਰਿ ਲੰਘਾਇਆ। ” 
- ਵਡ ੪, ਘੋੜੀ ੧, ੩ : ੬ (575) 
ਲੰਘਾ ਦਿੱਤੀ 
“ਤੇਰੀ ਸਿਫਤਿ ਸੁਆਲਿਉ ਸਰੂਪ ਹੈ ਜਿਨਿ ਕੀਤੀ ਤਿਸੁ ਪਾਰਿ ਲਘਾਈ। ” 
- ਗਉਂ ੪, ਵਾਰ ੧ : ੩ (301) 





3805 


ਲੰਘਾਈ ---- ਲੰਘਾ ਦਿੱਤੀ 
“ਇਹੁ ਸੰਸਾਰੁ ਬਿਖੁਵਤ ਅਤਿ ਭਉਜਲੁ ਗੁਰ ਸਬਦੀ ਹਰਿ ਪਾਰਿ ਲੰਘਾਈ। ” 
- ਆਸਾ ੧, ੧੫, ੧ : ੨ (353) 


ਕਟ ਸਕੀਦਾ/ਲੰਘਾ ਸਕੀਦਾ ਹੈ 
“ਕਿਚਰੁ ਝਤਿ ਲਘਾਈਐ ਛਪਰਿ ਤੁਟੈ ਮੇਹੁ । ” 


- ਸਲੋ ਫਰ, ੧੮ : ੨ (1378) 
ਲੰਘਾਏ, ਪਾਰ ਕੀਤੇ 
“ਸਬਦੁ ਖੇਵਟੁ ਵਿਚਿ ਪਾਏ ਹਰਿ ਆਪਿ ਲਘਾਏ ਇਨ ਬਿਧਿ ਦੁਤਰੁ ਤਰੀਐ। ”” 
- ਗਉ ੩, ਛੰਤ ੪, ੧ : ੩ (245) 


ਪਾਰ ਕਰਦਾ ਹੈ, ਲੰਘਾਂਦਾ ਹੈ। 
“ਪ੍ੁਣਵਤਿ ਨਾਨਕੁ ਏਕੁ ਲੰਘਾਏ ਜੇ ਕਰਿ ਸਚਿ ਸਮਾਵਾਂ। ? 
- ਬਸੰ ੧, ੧੦, ੩ : ੨ (1171) 
ਲੰਘਾਂਦਾ ਹੈ 
“ਆਪੇ ਪਤਣੁ ਪਾਤਣੀ ਪਿਆਰਾ ਆਪੇ ਪਾਰਿ ਲੰਘਾਹੁ । ” 
- ਸੋਰ ੪, ੧, ੩ : ੩ (604) 
€ & ਹੈ 
“ਪਾਰਿ ਸਾਜਨੁ ਅਪਾਰੁ ਪੀਤਮੁ ਗੁਰ ਸਬਦ ਸੁਰਤਿ ਲੰਘਾਵਏ । ? 
- ਤੁਖਾਂ ੧, ਛੰਤ ੬, ੫ : ੩ (1113) 
ਲੰਘਾਂਦਾ ਹੈ 
“ਇਕਨਾ ਪਾਰਿ ਲੰਘਾਵਹਿ ਆਪੇ ਸਤਿਗੁਰੁ ਜਿਨ ਕਾ ਸਚੁ ਬੇੜਾ। ? 
- ਮਾਰੂ ੫, ਸੋਲਾ ੧੦, ੮ : ੩ (1081) 
ਲੰਘਾਂਦੇ ਹੋ 
“ਕਿਉ ਕਰਿ ਸਾਥੁ ਲੰਘਾਵਹੁ ਪਾਰੇ । ” 
- ਰਾਮ ੧, ਸਿਗੋ ੧੭ : ੪ (939) 


ਪਾਰ ਕਰਨ ਵਾਲਾ, ਲੰਘਾਣ ਦੇ ਸਮਰਥ 

- ਸਿਰੀ ੧, ਅਸ ੩, ੩ : ੨ (54) 
ਪਾਰ ਕਰਨ ਵਾਲਾ, ਲੰਘਾਉਣ ਵਾਲਾ 
“ਭਵਜਲੁ ਸਬਦਿ ਲੰਘਾਵਣਹਾਰੁ । ”” 

- ਰਾਮ ੧, ਸਿਗੋ ੪੩ : ੬ (946) 
ਕਰੇ 


“ਇਸ ਬੇੜੇ ਕਉ ਪਾਰਿ ਲਘਾਵੈ । ”” 
- ਗਉਂ ਕਬ, ੬੧, ੨ : ੪ (337) 





3806 


“ਸਤਿਗੁਰੁ ਬੋਹਿਥੁ ਦੇਇ ਪ੍ਰਭੁ ਸਾਚਾ ਜਪਿ ਹਰਿ ਹਰਿ ਪਾਰਿ ਲੰਘਾਵੈ ਜੀਉ। ” 

- ਮਾਰੂ ੪, ੭, ੪ : ੩ (998) 
“ਬਿਖੜੇ ਦਾਉ ਲੰਘਾਵੈ ਮੇਰਾ ਸਤਿਗੁਰੁ ਸੁਖ ਸਹਜ ਸੇਤੀ ਘਰਿ ਜਾਤੇ। ”” 

- ਬਸੰ ੫, ੧੯, ੩ : ੨ (1185) 


“ਸਮੁੰਦੁ ਸਾਗਰੁ ਹੋਵੈ ਬਹੁ ਖਾਰਾ ਗੁਰਸਿਖੁ ਲੰਘਿ ਗੁਰ ਪਹਿ ਜਾਈ। ” 
- ਸੂਹੀ ੪, ਅਸ ੧, ੧੪ : ੧ (757) 
ਲੰਘਿਆ =--- ਪਾਰ ਕੀਤਾ, ਟਪਿਆ 
“ਦੁਖ ਸਾਗਰੁ ਤਿਨ ਲੰਘਿਆ ਪਿਆਰੇ ਭਵਜਲੁ ਪਾਰਿ ਪਰੇ। ”” 
- ਸੋਰ ੫, ਅਸ ੨, ੭ : ੩ (641) 


“ਗੁਰ ਮਿਲਿ ਭਉਜਲੁ ਲੰਘੀਐ ਦਰਗਹ ਪਤਿ ਪਰਵਾਣੁ । ” 
- ਸਿਰੀ ੧, ੨੨, ੪ : ੨ (22) 


“ਨਾਨਕ ਜਿਨ ਕਉ ਨਦਰਿ ਕਰੇ ਸੇ ਗੁਰਮੁਖਿ ਲੰਘੇ ਪਾਰਿ। ? 
- ਵਡ ੪, ਵਾਰ ੧੭ਸ, ੩, ੧ : ੪ (592) 


“ਹਰਿ ਬੋਹਿਥਿ ਚੜਿ ਵਡਭਾਗੀ ਲੰਘੇ ਗੁਰੁ ਖੇਵਟੁ ਸਬਦਿ ਤਰਾਏ । ”” 
- ਵਡ ੪, ਘੋੜੀ ੧, ੨ : ੪ (575) 
ਨਿਸਾਣੀਆਂ, ਗੁਣ 
“ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ। ” 
- ਗਉਂ ੫. ਸੁਖ ਦਸ : ੩ (272) 
ਕਲੰਕ, ਬਦਨਾਮੀ 
“ਓਹੁ ਘਰਿ ਘਰਿ ਹੰਢੈ ਜਿਉ ਰੰਨ ਦੋ ਹਾਗਣਿ ਓਸੁ ਨਾਲਿ ਮੁਹੁ ਜੋੜੇ ਓਸੁ ਭੀ ਲਛਣੁ 
ਲਾਇਆ। ” 
- ਗਉਂ ੪, ਵਾਰ ੮ਸ, ੪, ੨ : ੪ (303) 


-<<> ਰਾਜਾ ਦਸ਼ਰਥ ਸੁਤ, ਰਾਮਚੰਦਰ ਜੀ ਦਾ ਛੋਟਾ ਭਰਾ 


“ਮਨ ਮਹਿ ਝੂਰੈ ਰਾਮਚੰਦੁ ਸੀਤਾ ਲਛਮਣ ਜੋਗੁ । 
- ਸਲੋ ੧, ੨੬ : ੧ (1412) 


-੨-- ਰਾਮਚੰਦਰ ਜੀ ਦਾ ਛੋਟਾ ਭਰਾ ਜੋ ਉਨ੍ਹਾਂ ਨਾਲ ਬਨਬਾਸ ਗਏ ਸੀ 
“ਸੀਤਾ ਲੈ ਗਇਆ ਦਹਿਸਰੋ ਲਛਮਣੁ ਮੂਓ ਸਰਾਪ। ” 
- ਸਲੋ ੧, ੨੫ : ੩ (1412) 


“ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ। ? 
- ਗੂਜ ਤ੍ਰਿਲੋ, ੨, ੧ : ੧ (526) 





3807 


“ਪੁਤ ਕਲਤ੍ਹ ਲਛਮੀ ਮਾਇਆ। ”” (ਦੌਲਤ) 


- ਧਨਾ ਕਬ, ੪, ੩ : ੧ (692) 


ਸ਼ਰਮ, ਲਜਾ 
“ਜਨ ਨਾਨਕ ਕੀ ਲਜ ਪਾਤਿ ਗੁਰੂ ਹੈ ਸਿਰੁ ਬੇਚਿਓ ਸਤਿਗੁਰੁ ਆਗੇ। ” 

- ਗਉਂ ੪, ੬੨, ੫ : ੨ (172) 
“ਤ੍ਰਿਕੁਟੀ ਫੋਰਿ ਭਰਮੁ ਭਉ ਭਾਗਾ ਲਜ ਭਾਨੀ ਮਟੁਕੀ ਮਾਟ। ” (ਲੋਕ ਲਾਜ) 

- ਮਾਲੀ ੪, ੬, ੩ : ੨ (986) 
ਸ਼ਰਮ, ਲਜਾ 
“ਨਚ ਮਿਤ੍ਰ ਨਚ ਇਸਟੰ ਨਚ ਬਾਧਵ ਨਚ ਮਾਤ ਪਿਤਾ ਤਵ ਲਜਯਾ। ”” 

- ਸਸ ੫, ੪੮ : ੩ (1358) 


ਇਜ਼ਤ 
“ਕਲੀ ਕਾਲ ਮਹਾ ਬਿਖਿਆ ਮਹਿ ਲਜਾ ਰਾਖੀ ਰਾਮ। ” 
- ਧਨਾ ੫, ੪੮, ੧ : ੨ (682) 
ਸ਼ਰਮ ਖਾ ਕੇ, ਸ਼ਰਮਿੰਦਾ ਹੋ ਕੇ 
“ਜਮੁ ਲਜਾਇ ਕਰਿ ਭਾਗਾ। ”” 
- ਸੋਰ ੫, ੬੮, ੧ : ੪ (626) 
ਸ਼ਰਮਿੰਦਾ ਹੋ ਗਿਆ 
“ਬਿਰਹਾ ਲਜਾਇਆ ਦਰਸੁ ਪਾਇਆ ਅਮਿਉ ਦ੍ਰਿਸਟਿ ਸਿੰਚੰਤੀ। ” 
- ਆਸਾ ੫, ਛੰਤ ੧੨, ੧ : ੫ (460) 
ਸ਼ਰਮਿੰਦਾ ਹੁੰਦੇ ਹਨ 
“ਮਨਮੁਖ ਜਨਮੁ ਭਇਆ ਹੈ ਬਿਰਥਾ ਆਵਤ ਜਾਤ ਲਜਾਈ। ?” 
- ਮਲਾ ੪, 2, ੨ : ੧ (1265) 
ਸ਼ਰਮ ਕਰੀਏ 
“ਗਹਿ ਕੰਠਿ ਲਾਈਐ ਨਹ ਲਜਾਈਐ ਚਰਨ ਰਜ ਮਨੁ ਪਾਗੀਐ। ”” 
- ਬਿਲਾ ੫. ਛੰਤ ੨, ੨ : ੪ (846) 
ਸ਼ਰਮਿੰਦਾ ਹੋਣਾ, ਲਜਿਆਵਾਨ ਹੋਣਾ 
“ਤਿਨ ਕਉ ਦੇਖਿ ਕਬੀਰ ਲਜਾਨੇ । ” 
- ਗਉ ਕਬ, ੪੪, ੬ : ੨ (332) 
ਸ਼ਰਮਾਂਦਾ ਹਾਂ, ਸ਼ਰਮ ਆਉਂਦੀ ਹੈ 
“ਹਰਿ ਮਾਗਉ ਆਨ ਲਜਾਵਉ। ” 
- ਆਸਾ ੫, ੧੨੧, ੧ : ੧ (401) 
ਇਜ਼ਤ 
“ਹਰਿ ਦੇਵਹੁ ਦਾਨੁ ਦਇਆਲ ਪ੍ਰਭ ਜਨ ਰਾਖਹੁ ਹਰਿ ਪਰ੍ਭ ਲਜਿਆ। ” 
- ਕਾਨ ੪, ਵਾਰ ੭ : ੪ (1316) 


ਲਜਿਆਵਾਨ ਭਾਵ ਸ਼ਰਮਿੰਦਾ ਹੋਣਾ 





3808 


“ਨਾਨਕ ਆਸੜੀ ਨਿਬਾਹਿ ਮਾਨੁਖ ਪਰਥਾਈ ਲਜੀਵਦੋ। ” 
- ਮਾਰੂ ੫, ਵਾਰ ੧੯ਸ, ੫. ੩ : ੨ (1101) 


“ਰਾਤਿ ਅਨੇਰੀ ਸੂਝਸਿ ਨਾਹੀ ਲਜੁ ਟੂਕਸਿ ਮੂਸਾ ਭਾਈ ਰੇ। ” 

- ਗਉ ੧, ੧੬, ੨ : ੨ (156) 
“ਫਰੀਦਾ ਭੰਨੀ ਘੜੀ ਸਵੰਨਵੀ ਟੁਟੀ ਨਾਗਰ ਲਜੁ । ” (ਖੂਹ ਵਿਚੋ“ ਪਾਣੀ ਕਢਨ 
ਵਾਲੀ ਰਸੀ) 

- ਸਲੋ ਫਰ, ੬੮ : ੧ (1381) 


“ਚਿਰੰਕਾਲ ਜੀਵੈ ਦੋਊ ਕੁਲ ਲਜੈ । ” 
- ਬਸੰ ਨਾਮ, ੧, ੧: ੨ (1195) 


“ਜਉ ਸੁਰਿਜਨੁ ਗ੍ਰਿਹ ਭੀਤਰਿ ਆਇਓ ਤਬ ਮੁਖਿ ਕਾਜਿ ਲਜੋ। ” 
- ਸਾਰ ੫, ੩, ੧ : ੨ (1203) 


“ਹਰਿ ਉਸਤਤਿ ਧਾਰਹੁ ਰਿਦ ਅੰਤਰਿ ਸੁਆਮੀ ਸਤਸੰਗਤਿ ਮਿਲਿ ਬੁਧਿ ਲੰਵੁ। 
- ਬਸੰ ੪, ੭, ੩:੧(1179) 
(2) ਪ੍ਰਕਾਸ਼ ਲਈ 


“ਜਨ ਕੇ ਪੂਰਿ ਮਨੋਰਥ ਹਰਿ ਪ੍ਰਭ ਹਰਿ ਨਾਮੁ ਦੇਵਹੁ ਹਰਿ ਲੰਵੁ । ” 
- ਬਸੰ ੪, ੭, ੪: ੧ (1179) 


ਲਿੱਟ, ਵਾਲਾਂ ਦਾ ਸਮੂੰਹ, ਕੇਸਾਂ ਦੀ ਜਟਾ 
“ਲਟ ਛੁਟੀ ਵਰਤੈ ਬਿਕਰਾਲ । ”” 
੍‌੍ - ਭੈਰ ਕਬ, ਅਸ ੨, ੫ : ੩ (1163) 
“ਲਟ ਛਿਟਕਾਏ ਤਿਰੀਆ ਰੋਵੈ ਹੰਸੁ ਇਕੇਲਾ ਜਾਈ । (ਸ਼ਬਦਾਰਥ ਅਰਥ “ਲੜ 
ਛੁੜਾ ਕੇ? ਕਰਦਾ ਹੈ) 
- ਆਸਾ ਕਬ, ੯, ੩ : ੨ (478) 
-<<> ਲੰਮਕਾਵੇ 
“ਗਲ ਮਹਿ ਪਾਹਣੁ ਲੈ ਲਟਕਾਵੈ । ”” 
- ਸੂਹੀ ੫, ੯, ੧ : ੨ (739) 
ਖਿਲਰੀਆਂ ਲਿੱਟਾਂ ਵਾਲੀ, ਕਰੂਪ 
“ਲਟੁਰੀ ਮਧੁਰੀ ਠਾਕੁਰ ਭਾਈ ਓਹ ਸੁੰਦਰਿ ਹਰਿ ਢੁਲਿ ਮਿਲੀ। ”? 
- ਦੇਵ ੪, ੨, ੧ : ੨ (527) 


“ਲਾਡਲੇ ਲਾਡ ਲਡਾਇ ਸਭ ਮਹਿ ਮਿਲੁ ਹਮਾਰੀ ਹੋਇ ਗਤੇ । ”” 
- ਬਿਲਾ ੫, ਛੰਤ ੩, ੪ : ੪ (847) 


ਲਡਾਇਓ --- ਕਰਦਾ ਹੈ 





3809 


“ਕਰੇ ਪ੍ਰਤਿਪਾਲ ਬਾਰਿਕ ਕੀ ਨਿਆਈ ਜਨ ਕਉ ਲਾਡ ਲਡਾਇਓ। ” 
- ਗੂਜ ੫, ੧੨, ੧ : ੨ (498) 


ਲਡਾਇਆ --- ਕੀਤਾ 
“ਤੇਰੈ ਭਰੋਸੈ ਪਿਆਰੇ ਮੈ ਲਾਡ ਲਡਾਇਆ। ” 
- ਸਿਰੀ ੫, ੯੭, ੧: ੧(51) 
ਲਡਾਵਹ ---- ਕਰਦੇ ਹਾਂ 


“ਹਮ ਖੇਲਹ ਸਭਿ ਲਾਡ ਲਡਾਵਹ ਤੁਮ ਸਦ ਗੁਣੀ ਗਹੀਰਾ । ” 
- ਰਾਮ ੫. ੬, ੩ : ੨ (884) 


“ਸਾਥ ਲਡੇ ਤਿਨ ਨਾਠੀਆ ਭੀੜ ਘਣੀ ਦਰੀਆਉ।” 
- ਮਾਰੂ ੧, ਅਸ ੧੦, ੩ : ੨ (1015) 


“ਲਤਾ ਬਲੀ ਸਾਖ ਸਭ ਸਿਮਰਿਹ ਰਵਿ ਰਹਿਆ ਸੁਆਮੀ ਸਭ ਮਨਾ। ”” 
- ਮਾਰੂ ੫, ਸੋਲਾ ੮, ੪ : ੩ (1079) 


- ਸਲੋ ਫਰ, ੧੬ : ੩ (1378) 


“ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ । ” 
- ਸਲੋ ਫਰ, ੬ : ੧ (1378) 


“ਜੀਇ ਸਮਾਲੀ ਤਾ ਸਭੁ ਦੁਖੁ ਲਥਾ। ” 
- ਮਾਝ ੫, ੧੫, ੨ : ੨ (99) 
ਲਥਿਅੜੇ ---- ਲਹਿ ਗਏ, ਉਤਰ ਗਏ 
“ਜਪਿ ਹਰਿ ਹਰਿ ਜਪਿ ਹਰਿ ਹਰਿ ਨਾਮੁ ਲਥਿਅੜੇ ਜਗਿ ਤਾਪਾ ਰਾਮ। ” 
- ਵਡ ੪, ਛੰਤ ੪, ੨ : ੨ (574) 


“ਜੇ ਜੀਵੇ ਪਤਿ ਲਥੀ ਜਾਇ। ” 
- ਮਾਝ ੧, ਵਾਰ ੧੦ਸ, ੧, ੧ : ੩ (142) 


“ਇਕ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ । ? 
- ਸੂਹੀ ੩, ਵਾਰ ੧੨ਸ, ੧, ੨ : ੨ (789) 
“ਚਿੰਤ ਲਥੀ ਭੇਟੇ ਗੋਬਿੰਦ । (ਉਤਰੀ, ਮੁਕ ਗਈ) 
- ਬਸੰ ੫, ੧, ੧: ੪ (1180) 
(1) ਲਾਹੁਣ ਵਾਲਾ, ਦੂਰ ਕਰਨ ਵਾਲਾ 
“ਗੁਰ ਪਰਮੇਸਰੁ ਸੇਵਿਆ ਭੈ ਭੰਜਨੁ ਦੁਖ ਲਥੁ। ? 





3810 


- ਸਿਰੀ ੫, ੫੦, ੩ : ੪ (50) 
(2) ਉਤਰ ਗਿਆ, ਦੂਰ ਹੋਇਆ 
“ਪ੍ਰਭ ਸਦਾ ਸਲਾਮਤਿ ਮਿਤ੍ਰ ਤੂ ਦੁਖੁ ਸਬਾਇਆ ਲਥੁ । ” 
- ਗਉ ੪, ਵਾਰ ੩੨ਸ, ੫. ੧ : ੨ (317) 
(1) (ਅਖਾੜੇ ਵਿਚ) ਉਤਰੇ, ਪ੍ਰਵੇਸ਼ ਕੀਤਾ, ਆਏ 
“ਮਲ ਲਥੇ ਲੈਦੇ ਫੇਰੀਆ। ”” 
- ਸਿਰੀ ੫, ਅਸ ੨੯, ੧੮ : ੨ (74) 
“ਆਪੇ ਛਿੰਝ ਪਵਾਇ ਮਲਾਖਾੜਾ ਰਚਿਆ। ਲਥੇ ਭੜਥੂ ਪਾਇ ਗੁਰਮੁਖਿ ਮਚਿਆ। ” 
- ਮਲਾ ੧, ਵਾਰ ੪ : ੧੧ ੨ (1280) 


(2) ਦੂਰ ਹੋਏ, ਮਿਟ ਗਏ 
““ਅਚਿੰਤ ਹਮਾਰੈ ਲਥੇ ਵਿਸੂਰੇ। ” 


- ਭੈਰ ੫, ਅਸ ੩, ੩ : ੨ (1157) 


“ਨਾਨਕ ਸਚੇ ਨਾਮ ਬਿਨੁ ਕਿਸੈ ਨ ਲਥੋ ਦੁਖੁ । ” 
- ਗਉਂ ੫, ਵਾਰ ਪਸ, ੫, ੧: ੨ (319) 


“ਪਚਿ ਪਚਿ ਮੁਏ ਅਚੇਤ ਨ ਚੇਤਹਿ ਅਜਗਰਿ ਭਾਰਿ ਲਦਾਈ ਹੇ। ” 
- ਮਾਰੂ ੧, ਸੋਲਾ ੫, ੮ : ੩ (1025) 


- ਆਸਾ ੫. ਅਸ ੧, ੬ : ੧ (430) 
(2) ਤੁਰ ਗਏ, ਕੂਚ ਕਰ ਗਏ ਭਾਵ ਮਰ ਗਏ 
“ਤੈ ਪਾਸਹੁ ਓਇ ਲਦਿ ਗਏ ਤੂੰ ਅਜੈ ਨ ਪਤੀਣੋਹਿ। ” 
- ਸਲੋ ਫਰ, ੭੩ : ੨ (1381) 
ਲਦਿਅੜਾ --- ਲਦਿਆ ਹੈ 
“ਧਨੁ ਧਨੁ ਵਣਜੁ ਵਾਪਾਰੀਆ ਜਿਨ ਵਖਰੁ ਲਦਿਅੜਾ ਹਰਿ ਰਾਸਿ। ” 
- ਸਿਰੀ ੪, ਵਣ ੧, ੬ : ੨ (82) 


ਲਦਿਆ ---- (1) ਵਸਤ ਨੂੰ ਲੈ ਜਾਣ ਲਈ ਪਸ਼ੂ ਅਥਵਾ ਗੱਡੇ ਆਦਿ ਉਪਰ ਰਖਿਆ 
“ਹਰਿ ਜਪਿ ਹਰਿ ਵਖਰੁ ਲਦਿਆ ਜਮੁ ਜਾਗਾਤੀ ਨੇੜਿ ਨ ਆਇਆ। ” 
- ਗਉ ੪, ੪੫, ੨ : ੨ (165) 
“ਮਨ ਤੂੰ ਗਾਰਬਿ ਅਟਿਆ ਗਾਰਬਿ ਲਦਿਆ ਜਾਹਿ। ” (ਭਾਵ ਭਾਰ ਚੁਕ ਕੇ) 
- ਆਸਾ ੩, ਛੰਤ ੭, ੬ : ੧ (441) 
“ਪਥਰ ਪਾਪ ਬਹੁ ਲਦਿਆ ਕਿਉ ਤਰੀਐ ਤਾਰੀ। ” (ਭਾਵ ਚੁਕਿਆ) 
- ਗੂਜ ੩, ਵਾਰ ੩ : ੨ (509) 
(2) ਕੂਚ ਕੀਤਾ, ਤੁਰ ਪਇਆ 
“ਮਰਗ ਸਵਾਈ ਨੀਹਿ ਜਾਂ ਭਰਿਆ ਤਾਂ ਲਦਿਆ। ” 
- ਸਲੋ ਫਰ, ੮ : ੨ (1378) 





3811 


--- ਸਮਾਨ ਢੋਣ ਲਈ ਗਡੇ / ਪਸ਼ੂ ਆਦਿ ਉਪਰ ਰਖੀਏ 
“ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ। ” 
- ਆਸਾ ੧, ਵਾਰ ੯ਸ, ੧, ੧ : ੧ (467) 
ਢੋਣ ਲਈ ਪਸ਼ੂਆਂ / ਗੱਡਿਆ ਆਦਿ ਉਪਰ ਰਖੇ 
“ਮਨ ਪਿਆਰਿਆ ਜੀਉ ਮਿਤ੍ਰਾ ਹਰਿ ਲਦੇ ਖੇਪ ਸਵਲੀ। ” 
- ਸਿਰੀ ੫, ਛੰਤ ੨, ੩ : ੧ (79) 


“ਬਨਿ ਭੀਹਾਵਲੈ ਹਿਕੁ ਸਾਥੀ ਲਧਮੁ ਦੁਖ ਹਰਤਾ ਹਰਿ ਨਾਮਾ। ” 

- ਗੂਜ ੫, ਵਾਰ ੭ਸ, ੫, > : ੧ (519) 
(2) ਪ੍ਰਾਪਤ ਕੀਤਾ ਹੈ 
“ਤੇਡੈ ਸਿਮਰਣਿ ਹਭੁ ਕਿਛੁ ਲਧਮੁ ਬਿਖਮੁ ਨ ਡਿਠਮੁ ਕੋਈ। ”? 


- ਗੂਜ ੫, ਵਾਰ ਦਸ, ੫, ੨ : ੧ (520) 


“ਗੁਰੁ ਪੁਰਖੁ ਪੂਰਾ ਭੇਟਿਆ ਹਰਿ ਸਜਣੁ ਲਧੜਾ ਨਾਲਿ। ” 
- ਗਉਂ ੪, ਕਰ ੨, ੮ : ੨ (235) 
--- ਲਭੀਆਂ 
“ਨਾਨਕ ਲਧੜੀਆ ਤਿੰਨਾਹ ਜਿਨਾ ਭਾਗੁ ਮਥਾਹੜੈ। ? 
- ਮਾਰੂ ੫, ਵਾਰ ੨੧ ਸ, ੫, ੨ : ੨ (1101) 
“ਹਉ ਬਹੁੜਿ ਛਿੰਝ ਨ ਨਚਊਉ ਨਾਨਕ ਅਉਸਰੁ ਲਧਾ ਭਾਲਿ ਜੀਉ। ” 
- ਸਿਰੀ ੫, ਅਸ ੨੯, ੨੧ : ੩ (74) 
ਲਧਿਆ ---- ਲਭਿਆ 
“ਵਿਣੁ ਗੁਰ ਕਿਨੈ ਨ ਲਧਿਆ ਅੰਧੈ ਭਉਕਿ ਮੁਏ ਕੂੜਿਆਰਾ। ” 
- ਮਾਝ ੧, ਵਾਰ ੭ : ੩ (141) 


“ਵਾਹੁ ਵਾਹੁ ਬਾਣੀ ਸਚੁ ਹੈ ਗੁਰਮੁਖਿ ਲਧੀ ਭਾਲਿ। ” 
- ਗੂਜ ੩, ਵਾਰ ੧ਪਸ, ੩, ੨ : ੧ (514) 
-<=- ਲਭੀ ਭਾਵ ਕੀਤੀ 
“ਕਦ ਹੀ ਸੁਰਤਿ ਨ ਲਧੀਆ ਮਾਇਆ ਮੋਹੜਿਆ। ”” 
- ਗਉ ੫, ੧੬੯”, ੧ : ੨ (217) 
“ਭੇਖੀ ਹਾਥ ਨ ਲਧੀਆ ਸਭ ਬਧੀ ਜਮਕਾਲਿ। ” (ਲਭ ਸਕਨਾ) 
- ਮਾਰੂ ੩, ਵਾਰ ੯ਸ, ੩, ੧ : ੪ (1089) 


“ਲਧੇ ਹਭੇ ਥੋਕੜੇ ਨਾਨਕ ਹਰਿ ਧਨੁ ਮਾਲ। ” 


- ਸਿਰੀ ੫, ਛੰਤ ੩, ੩ਡ : ੨ (80) 
“ਜੋ ਦਿਹ ਲਧੇ ਗਾਣਵੇ ਗਏ ਵਿਲਾੜਿ ਵਿਲਾੜਿ। ? (ਪ੍ਰਾਪਤ ਕੀਤੇ ਭਾਵ ਮਿਲੇ) 





3812 


- ਸਲੋ ਫਰ, ੫੬ : ੨ (1380) 


ਲਭਣ ਵਾਲੇ 
“ਗੁਰਸਿਖਾ ਅੰਦਰਿ ਸਤਿਗੁਰੁ ਵਰਤੈ ਚੁਣਿ ਕਢੇ ਲਧੋਵਾਰੇ । ” 
- ਗਉਂ ੪, ਵਾਰ ੨੧ਸ, ੪, ੧: ੩ (312) 


(1) (ਸੰ.) ਵਿਸ਼ਈ, ਵਿਸ਼ਿਆਂ ਵਿਚ ਡੁਬਾ ਹੋਇਆ 
“ਲੰਪਟ ਚੋਰ ਨਿੰਦਕ ਮਹਾ ਤਿਨਹੂ ਸੰਗਿ ਬਿਹਾਇ। ” 

- ਗਉਂ ੫, ਬਾਅ ੫੨ : ੬ (261) 
(2) ਡੁਬ ਜਾਂਦੇ ਹਨ, ਲਪਟ ਵਿਚ ਆ ਜਾਂਦੇ ਹਨ 
“ਹੇ ਲੋਭਾ ਲੰਪਟ ਸੰਗ ਸਿਰਮੋਰਹ ਅਨਿਕ ਲਹਰੀ ਕਲੋਲਤੇ । ”” 

- ਸਸ ੫, ੪੮ : ੧ (1358) 

ਲਿਪਟੀ (ਚੰਬੜੀ) ਹੋਈ ਹੈ 
“ਜੀਤਿ ਜੀਤਿ ਜੀਤੇ ਸਭਿ ਥਾਨਾ ਸਗਲ ਭਵਨ ਲਪਟਹੀ। ” 

- ਗੂਜ ੫, ੧੪, > : ੧ (499) 


ਖਚਿਤ, ਲਿਪਟੇ 
“ਮੋਹ ਮਗਨ ਲਪਟਤ ਰਹੈ ਹਉ ਹਉ ਆਵੈ ਜਾਇ। ” 
- ਗਉਂ ੫. ਬਾਅ ੩੦ : ੬ (256) 
ਚੰਬੜਦਾ ਹਾਂ, ਲਿਪਟਦਾ ਹਾਂ 
“ਛੋਡਿ ਜਾਹਿ ਜੋ ਸਗਲ ਕਉ ਫਿਰਿ ਫਿਰਿ ਲਪਟਾਉ। ” 


- ਸੂਹੀ ੫, ੪੩, ੧ : ੨ (745) 


(1) ਚੰਬੜੀ ਹੈ 
“ਤੀਨੇ ਲੋਅ ਵਿਆਪਤ ਹੈ ਅਧਿਕ ਰਹੀ ਲਪਟਾਇ। ” 
- ਸਿਰੀ ੩, ਅਸ ੨੧, ੫ : ੨ (67) 
“ਮੋਹ ਝੂਠੁ ਪਸਾਰਾ ਝੂਠ ਕਾ ਝੂਠੇ ਲਪਟਾਇ। ” (ਚੰਬੜਿਆ ਹੋਇਆ ਹੈ, ਫਸਿਆ 
ਹੋਇਆ ਹੈ, ਲਿਪਟਿਆ ਹੋਇਆ ਹੈ) 
- ਗਉਂ ੪, ੪੭, ੩ : ੨ (166) 
“ਜੋ ਦੇਵੈ ਤਿਸੈ ਨ ਜਾਣਈ ਦਿਤੇ ਕਉ ਲਪਟਾਇ। ”” (ਚੰਬੜਦਾ ਹੈ) 
- ਰਾਮ ੩, ਵਾਰ ੧ਸ, ੩, ੨ : ੪ (947) 
(2) ਖਚਿਤ ਹੋ; ਲਿਪਟ ਕੇ 
“ਹੋਵਨੁ ਕਉਰਾ ਅਨਹੋਵਨੁ ਮੀਠਾ ਬਿਖਿਆ ਮਹਿ ਲਪਟਾਇ ਜਰੇ । ” 
- ਬਿਲਾ ੫, ੯੬, ੧ : ੨ (823) 
(3) ਫਸੇ ਹਨ, ਖਚਿਤ ਹਨ 
“ਤੀਨਿ ਭਉਨੇ ਲਪਟਾਇ ਰਹੀ ਕਾਚ ਕਰਮਿ ਨ ਜਾਤ ਸਹੀ ਉਨਮਤ ਅੰਧ ਧੰਧ 
ਰਚਿਤ ਜੈਸੇ ਮਹਾ ਸਾਗਰ ਹੋਹੇ । ”” 
- ਸਾਰ ੫, ੧੩੯, ੧ : ੧ (1231) 
ਲਪਟਦਾ, ਖਚਤ ਹੁੰਦਾ, ਚੰਬੜਦਾ 
“ਸੋ ਅਨਰਸ ਨਾਹੀ ਲਪਟਾਇਓ। ”” 





3813 


- ਗਉ ੫, ੧੦੨, ੨ : ੨ (186) 
ਲਪਟਾਇਆ - ਖਚਿਤ ਹੋਇਆ 
“ਕਪੜਿ ਭੋਗਿ ਲਪਟਾਇਆ ਸੁਇਨਾ ਰੁਪਾ ਖਾਕੁ । ” 
- ਸਿਰੀ ੫, ੭੧, ੨ : ੧ (42) 


(1) ਮਸਤ ਹੋਏ, ਖਚਿਤ ਹੋਏ 
“ਮਗਨ ਭਏ ਊਹਾ ਸੰਗਿ ਮਾਤੇ ਓਤਿ ਪੋਤਿ ਲਪਟਾਈ। ” 
- ਬਿਲਾ ੫, ੮੭, ੧: ੨ (821) 
(2) ਚੰਬੜੀ ਹੈ 
“ਅਨਿਕ ਜਤਨ ਕਰਿ ਰਾਖੀਐ ਫਿਰਿ ਫਿਰਿ ਲਪਟਾਈ। ?” 
- ਬਿਲਾ ਕਬ, ੩, ੨ : ੨ (855) 
(3) ਫਸਿਆ ਹੈ 
“ਤਨ ਛੂਟੈ ਕਛੁ ਸੰਗਿ ਨ ਚਾਲੈ ਕਹਾ ਤਾਹਿ ਲਪਟਾਈ। ”” 
- ਸਾਰ ੯, ੧, ੧: ੨ (1231) 
ਖਚਿਤ ਹੋਣਾ 
“ਹਉਮੈ ਧੰਧੁ ਛੋਡਹੁ ਲੰਪਟਾਈ । ? 
- ਮਾਰੂ ੧, ਸੋਲ ੬, ੮ : ੨ (1026) 
(1) ਚੰਬੜਦਾ 
“ਜੋ ਦੇਵੈ ਤਿਸੈ ਨ ਜਾਣੈ ਮੂੜਾ ਦਿਤੇ ਨੋ ਲਪਟਾਏ । ” 
- ਸਿਰੀ ੪, ਪਹ ੩, ੨ : ੪ (76) 
(2) ਫਸੇ ਹੋਏ 
“ਜਿਹ ਧੰਧੇ ਮਹਿ ਓਇ ਲਪਟਾਏ । ? 
- ਗਉਂ ੫, ੭੮, ੧: ੩ (178) 
ਚੰਬੜਦਾ ਹੈ 
“ਛਾਡਿ ਛਾਡਿ ਸਗਲੀ ਗਈ ਮੂੜ ਤਹਾ ਲਪਟਾਹਿ। ”” 
- ਗਉ ੫, ਬਾਅ ੧੯ : ੬ (254) 
ਲਿਪਟਦਾ / ਚੰਬੜਦਾ ਹੈ 
“ਜੋ ਸਗਲ ਤਿਆਗਿ ਏਕਹਿ ਲਪਟਾਹੀ। ” 


- ਗਉ ੫. ਬਾਅ ੨੮ : 
ਪਲਚਨਾ, ਲਿਪਟਨਾ 
“ਜਿਨਿ ਦੀਆ ਸੋ ਚਿਤਿ ਨ ਆਵੈ ਮੋਹਿ ਅੰਧੁ ਲਪਟਾਣਾ। ”? 
- ਰਾਮ ੫, ੧, ੩ : ੨ (883) 
ਲਿਪਟਦੀ ਹੈ, ਚੰਬੜਦੀ ਹੈ 
“ਸੰਗੀ ਜੋਗੀ ਨਾਰਿ ਲਪਟਾਣੀ। ”? 


- ਮਾਰੂ ੫, ਸੋਲਾ ੨, ੧ : ੧ (1072) 


ਖਚਿਤ ਸਨ, ਲਪਟੇ ਹੋਏ ਸਨ 
“ਕਾਮ ਕ੍ਰੋਧ ਅਰੁ ਲੋਭ ਮੋਹ ਇਹ ਇੰਦੀ ਰਸਿ ਲਪਟਾਧੇ । ? 





3814 


- ਆਸਾ ੫, ੧੨੬, ੩ : ੧ (403) 


(1) ਖਚਿਤ ਹੈ, ਉਲਝਿਆ ਪਿਆ ਹੈ, ਫਸਿਆ ਪਿਆ ਹੈ 
“ਕਹਤ ਕਬੀਰ ਅਕੁਲੂ ਨਹੀ ਚੇਤਿਆ ਬਿਖਿਆ ਸਿਉ ਲਪਟਾਨਾ। ” 
- ਗਉ ਕਬ, ੪੫, ੪ : ੨ (332) 
(2) ਲਿਪਟ ਕੇ, ਚੰਬੜ ਕੇ 
“ਅੰਤ ਕੀ ਬਾਰ ਮੂਆ ਲਪਟਾਨਾ। ” 
- ਭੈਰ ਨਾਮ, ੪, ੧ : ੪ (1165) 


ਲਿਪਟਨ ਲਈ ਉਤੇਜਿਤ ਭਾਵ ਲੁਭਾਇਮਾਨ 
“ਦੇਖਿ ਰਤਨੁ ਇਹੁ ਮਨੁ ਲਪਟਾਨੀ। ” 

- ਆਸਾ ੫. ੬, ੧ : ੪ (372) 
“ਅਬ ਗੁਰੁ ਪਾਇਓ ਹੈ ਸਹਜ ਸੁਖਦਾਇਕ ਦਰਸਨੁ ਪੇਖਤ ਮਨੁ ਲਪਟਾਨੀ। ” (ਉਸ 
ਨਾਲ ਚੰਬੜ ਗਿਆ ਹੈ; ਲਿਪਟ ਗਿਆ ਹੈ, ਉਸ ਪ੍ਰਤੀ ਲੁਭਾਇਮਾਨ ਹੋ ਗਿਆ ਹੈ) 

- ਕੇਦਾ ੫, ੧, ੨ :੧1119) 
ਚੰਬੜ ਰਿਹਾ ਹੈ 
“ਅਚੇਤ ਬਿਵਸਥਾ ਮਹਿ ਲਪਟਾਨੈ । ? 

- ਸੂਹੀ ੫, ੧੬, ੧" : ੨ (740) 


ਖਚਿਤ ਹੋ ਗਿਆ, ਲਗ ਗਿਆ 
“ਨਾਰਦ ਕਹਤ ਸੁਨਤ ਧਰ ਅ ਬਾਰਿਕ ਭਜਨ ਮਾਹਿ ਲਪਟਾਨੋ। ” 


- ਬਿਲਾ ੯, ੧, ੧ : ੨ (830) 
ਚੰਬੜਾਂ 
“ਇਹ ਸੰਸਾਰ ਤੇ ਤਬ ਹੀ ਛੂਟਉ ਜਉ ਮਾਇਆ ਨਾ ਲਪਟਾਵਉ। ” 
- ਧਨਾ ਨਾਮ, ੨, ੩ : ੧ (693) 
ਲਿਪਟ ਰਿਹਾ ਹਾਂ, ਫਸਿਆ ਹੋਇਆ ਹਾਂ 
“'ਬਨਿਤਾ ਬਿਨੋਦ ਅਨੰਦ ਮਾਇਆ ਅਗਿਆਨਤਾ ਲਪਟਾਵਏ। ” 
- ਆਸਾ ੫, ਛੰਤ ੮, ੨ : ੪ (458) 
ਚੰਬੜਦਾ ਹੈ 
“ਤੂੰ ਕਿਆ ਲਪਟਾਵਹਿ ਮੂਰਖ ਮਨਾ। ” 
- ਗਉ ੫. ਸੁਖ ੧੯, ੫ : ੨ (288) 
ਚੰਬੜਦਾ ਹੈ 
“ਬਿਨਸਿ ਜਾਇ ਤਾਹੂ ਲਪਟਾਵੈ । ” 
- ਗਉ ੫, ੭੮, ੧ : ੨ (178) 
(1) ਖਚਿਤ ਹੋ ਕੇ 
“ਲਲਾ ਲਪਟਿ ਬਿਖੈ ਰਸ ਰਾਤੇ । ?” 
- ਗਉਂ ੫. ਬਾਅ ੧੧ : ੧ (252) 
(2) ਖਚਿਤ ਹੋਣਾ, ਚੰਬੜਨਾ, ਫਸਨਾ 





3815 


“ਲਪਟਿ ਰਹਿਓ ਤਹ ਅੰਧ ਅੰਧਾਰੁ । ? 
- ਗਉ ੫. ਸੁਖ ੫, ੩ : ੬ (268) 


ਲਪਟਿਓ ---- (1) ਫਸਿਆ ਹੋਇਆ, ਖਚਿਤ ਹੋਇਆ, ਉਲਝਿਆ 
“ਕਾਮ ਕ੍ਰੋਧ ਲਪਟਿਓ ਅਸਨੇਹ। ? 
- ਗਉਂ ੫, ੭੮, ੨ : ੨ (178) 
“ਮੋਹ ਮਗਨ ਲਪਟਿਓ ਭੂਮ ਗਿਰਹ। ? (ਉਲਝੇ ਰਹੀਦਾ ਹੈ) 
- ਰਾਮ ੫, ੩੨, ੪ : ੩ (893) 
(2) ਚੰਬੜਿਆ ਹੋਇਆ 
“ਮਾਇਆ ਡੋਲੈ ਬਹੁ ਬਿਧੀ ਮਨੁ ਲਪਟਿਓ ਤਿਹ ਸੰਗ । ? 
- ਗਉ ੫. ਬਾਅ ੪੧ਸ : ੧ (258) 
-<- ਫਸਿਆ, ਉਲਝਿਆ, ਖਚਿਤ ਹੋਇਆ 
“ਪੁਤ੍ਰਿ ਕਲਤ੍ਰਿ ਮੋਹਿ ਲਪਟਿਆ ਵਣਜਾਰਿਆ ਮਿਤ੍ਰਾ ਅੰਤਰਿ ਲਹਿਰ ਲੋਭਾਨੁ । ” 
- ਸਿਰੀ ੫, ਪਹ ੪, ੩ : ੨ (77) 


“ਸਿਖ ਕਰੇ ਕਰਿ ਸਬਦੁ ਨ ਚੀਨੈ ਲੰਪਟੁ ਹੈ ਬਾਜਾਰੀ। ?” 
- ਮਾਰੂ ੧, ਅਸ ੭, ੬ : ੩ (1013) 


ਲਪਟੇਰਾ ---- ਚੰਬੜਦਾ ਹੈ 
“ਬਹੁਰਿ ਬਹੁਰਿ ਉਆਹੂ ਲਪਟੇਰਾ। ”” 


- ਗਉ ੫, ੮੨, ੧: ੨ (180) 


- ਬਿਲਾ ੧, ਥਿਤੀ ੧੪ : ੫ (840) 


“ਕਬੀਰ ਗਰਬੁ ਨ ਕੀਜੀਐ ਚਾਮ ਲਪੇਟੇ ਹਾਡ। ? 
- ਸਲੋ ਕਬ, ੩੭ : ੧ (1366) 


(ਫਾ. ਲਫ਼ਜ਼) ਸ਼ਬਦ, ਬੋਲ ਭਾਵ ਹੁਕਮ 
“ਭਿਸਤ ਪੀਰ ਲਫਜ ਕਮਾਇ ਅੰਦਾਜਾ। ”? 
- ਮਾਰੂ ੫, ਸੋਲਾ ੧੨, ੫ : ੨ (1084) 


“ਹਉਮੈ ਲੋਭ ਲਹਰਿ ਲਬ ਥਾਕੇ ਪਾਏ ਦੀਨ ਦਇਆਲਾ। ”” 

- ਆਸਾਂ ੧, ਛੰਤ ੨, ੩, : ੫ (437) 
ਲਾਲਚ ਨੂੰ, ਲੋਭ ਨੂੰ 
“ਕਹੁ ਨਾਨਕ ਮੇਰੇ ਪੂਰੇ ਮਨੋਰਥ ਸਾਧ ਸੰਗਿ ਤਜਿ ਲਬਹੂੰ । ”” 

- ਦੇਵ ੫, ੪, ੨ 





3816 


“ਨਾਨਕ ਲਬਧ ਕਰਮਣਹ। ” 
- ਗਾਥਾ ੫, ੨੧ : ੨ (1361) 


(1) ਜੋ ਪ੍ਰਾਪਤ ਕਰਨਾ ਸੀ, ਪ੍ਰਾਪਤੀ, ਲਾਭ 
“ਲਬਧਿ ਆਪਣੀ ਪਾਈ। ” 
- ਸੋਰ ੫, ੫੧, ੨ : ੩ (621) 
(2) ਭਾਗ (ਸ਼ਬਦਾਰਥ), ਪਰਾਲਬਧ (ਨਿਰਣੈਂ), ਜਿਸ ਨੂੰ ਲਭਦੇ ਸੀ (ਦਰਪਣ) 
“ਸੰਤਨ ਕੈ ਚਰਨ ਲਾਗੇ ਕਾਮ ਕ੍ਰੋਧ ਲੋਭ ਤਿਆਗੇ ਗੁਰ ਗੋਪਾਲ ਭਏ ਕ੍ਰਿਪਾਲ ਲਬਧਿ 
ਅਪਨੀ ਪਾਈ। ” 
- ਸਾਰ ੫, ੧੩੨, ੧ : ੧ (1230) 


ਲਬਧਿਓ ---- ਲਭ ਲਈ, ਲਭੀ 
“;ਮਬ ਮੋਹਿ ਲਬਧਿਓ ਹੈ ਹਰਿ ਟੇਕਾ। ” 
- ਸਾਰ ੫, ੨੭, ੧ : ੧ (1209) 
ਲਬਧਿਅੰ ---- ਲਭਦੀ ਹੈ 
“ਲਬਧਿਅੰ ਸਾਧ ਸੰਗੇਣਿ ਨਾਨਕ ਵਡਭਾਗੀ ਭੇਟੰਤਿ ਦਰਸਨਹ । ?? 
- ਗਾਥਾ ੫, ੨੧ : ੨ (1361) 
---- ਲਭਦੇ ਹਨ 
“ਲਬਧੇਣਿ ਸਾਧ ਸੰਗੇਣਿ ਨਾਨਕ ਮਸਤਕਿ ਲਿਖ੍ਣ9 । ” 
- ਗਾਥਾ ੫, ੨੨ : ੨ (1361) 


2੩ 


ਲਭਦਾ ਹੈ, ਪ੍ਰਾਪਤ ਹੁੰਦਾ ਹੈ 
“ਹਰਿ ਲਬਧੋ ਮਿਤ੍ਰ ਸੁਮਿਤੋ। ” 
- ਗਾਥਾ ੫. ੧੩ : ੧ (1361) 


“ਰਹੰਤ ਸੰਗ ਭਗਵਾਨ ਸਿਮਰਣ ਨਾਨਕ ਲਬਧੁੰ ਅਚੁਤ ਤਨਹ । ”” 
- ਸਸ ੫, ੧: ੪ (1354) 


“ਦੁਰਲਭੰ ਏਕ ਭਗਵਾਨ ਨਾਮਹ ਨਾਨਕ ਲਬਧਿੰ ਸਾਧਸੰਗਿ ਕ੍ਰਿਪਾ ਪੂ੍ਭੰ। ” 
- ਸਸ ੫, ੩੫ : ੫ (1357) 


“ਧਨਿ ਜੋਬਨਿ ਜਗੁ ਠਗਿਆ ਲਬਿ ਲੋਭਿ ਅਹੰਕਾਰਿ। ? 
- ਸਿਰੀ ੧, ਅਸ ੧੩, ੧: ੨ (61) 


ਲਬ, ਲਾਲਚ 
“ਅਵਰ ਸਭ ਮਿਥਿਆ ਲੋਭ ਲਬੀ। ”” 


= ਗੀ ਉਇ, ੧:੧ (497) 


“ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ । ”” 





3817 


- ਸਿਰੀ ੧, ੪, ੧: ੧(15) 
ਲੰਬੇ - ਲਬ (ਲਾਲਚ) ਵਾਲਾ 
“ਲੰਬੈ ਮਾਲੈ ਘੁਲਿ ਮਿਲਿ ਮਿਚਲਿ ਉੱਘੇ ਸਉੜਿ ਪਲੰਘੁ । ” 
-ਮਲਾ ੧, ਵਾਰ ੨੩ਸ, ੧, ੧: ੨ (1288) 


< 


ਲਾਲਚ, ਲੋਭ 
“ਮੈ ਨਾਹੀ ਕੀਤਾ ਲਬੋ । ? 


- ਸੋਰ ਕਬ, ੧੧, ੪ : ੧ (656) 


“ਬਿਨੁ ਸਤਿਗੁਰ ਹਰਿ ਨਾਮੁ ਨ ਲਭਈ ਲਖ ਕੋਟੀ ਕਰਮ ਕਮਾਉ। ” 
- ਸਿਰੀ ੪, ੬੭, ੨ : ੩ (40) 


“ਤੂ ਹੋਰਤੁ ਉਪਾਇ ਨ ਲਭਹੀ ਅਬਿਨਾਸੀ ਸ੍ਰਿਸਟਿ ਕਰਣ। ” 
- ਮਾਰੂ ੫, ਵਾਰ ੨ : ੮ (1095) 


- ਗਾਥਾ ੫, ੧੫ : ੩ (1361) 


“ਲਧਮੁ ਲਭਵਣਹਾਰੁ ਕਰਮੁ ਕਰੰਦੇ ਮਾ ਪਿਰੀ। ”” 
- ਗੂਜ ੫, ਵਾਰ ੧੩ਸ, ੫, ੧: ੧ (521) 


“ਸੰਤ ਸਰਣਾਈ ਲਭਣੇ ਨਾਨਕ ਪ੍ਰਾਣ ਅਧਾਰ। ”” 
- ਸਿਰੀ ੫, ਛੰਤ ੩, ੧ਡ : ੨ (80) 
ਲਭਦੀ ਹੈ 
“ਭਾਵਨੀ ਸਾਧ ਸੰਗੇਣ ਲਭੰਤੰ ਬਡ ਭਾਗਣਹ । ”” 
- ਗਾਥਾ ੫, ੯ : ੧ (1360) 


“ਗੁਰ ਸਾਧੂ ਸੰਗਤਿ ਮਿਲੈ ਹੀਰੇ ਰਤਨ ਲਭੰਨਿ। ” 
- ਸਲੋ ੩, ੩੦ : ੩ (1416) 


“ਸਚਿਆਰ ਸਿਖ ਬਹਿ ਸਤਿਗੁਰ ਪਾਸਿ 
ਘਾਲਨਿ ਕੂੜਿਆਰ ਨ ਲਭਨੀ ਕਿਤੈ ਥਾਇ ਭਾਲੇ। ” 
- ਗਉਂ ੪, ਵਾਰ ੧੦ਸ, ੪, ੧ : ੩ (305) 


ਮਿਲ ਗਿਆ, ਲਭ ਪਿਆ 
“ਢੋਈ ਤਿਸ ਹੀ ਨੌ ਮਿਲੈ ਜਿਨਿ ਪੂਰਾ ਗੁਰੂ ਲਭਾ। ” 
- ਸਿਰੀ ੫, ੭੬, ੪ :੨ (44) 





3818 


ਲਭੇ, ਮਿਲੇ, ਪ੍ਰਾਪਤ ਹੋਵੇ 
““ਥੀਉ ਸੰਤਨ ਕੀ ਰੇਣੁ ਜਿਤੁ ਲਭੀ ਸੁਖ ਦਾਤਾਰੁ । ? 
- ਮਾਰੂ ੫, ਵਾਰ ੧੧ਸ, ੫, ੩ : ੨ (1098) 
ਪ੍ਰਾਪਤ ਹੋਵੇ, ਮਿਲੇ, ਲਭੇ 
“ਬਿਨੁ ਭਾਗਾ ਸਤਸੰਗੁ ਨ ਲਭੈ ਬਿਨੁ ਸੰਗਤਿ ਮੈਲੂ ਭਰੀਜੈ ਜੀਉ। ”” 
- ਮਾਝ ੪, ੪, ੩ : ੩ (95) 


ਲਭਦਾ, ਪ੍ਰਾਪਤ ਹੁੰਦਾ 
“ਪਾਰਬ੍ਰਹਮ ਪੁਰਖ ਦਾਤਾਰ ਨਾਨਕ ਗੁਰ ਸੇਵਾ ਕਿੰ ਨ ਲਭੁਤੇ। ” 
- ਸਸ ੫, ੨੦ : ੫ (1355) 
ਲੰਮੇ 
“ਸੋਹਣੇ ਨਕ ਜਿਨ ਲੰਮੜੇ ਵਾਲਾ। ”” 
- ਵਡ ੧, ਛੰਤ ੨, ੭ : ੨ (567) 
ਦੀਰਘ 
“ਤਾਰਾ ਚੜਿਆ ਲੰਮਾ ਕਿਉ ਨਦਰਿ ਨਿਹਾਲਿਆ ਰਾਮ। ? (ਭਾਵ ਬੋਦੀ ਵਾਲਾ 
ਤਾਰਾ) 
- ਤੁਖਾਂ ੧, ਛੰਤ ੩, ੧: ੧1110) 
“ਲੰਮਾ ਨਕੁ ਕਾਲੇ ਤੇਰੇ ਨੈਣ। ”” 
- ਮਲਾ ੧, ੯, ੧ : ੨ (1257) 


ਦੀਰਘ 
“ਲੰਮੀ ਲੰਮੀ ਨਦੀ ਵਹੈ ਕੰਧੀ ਕੇਰੈ ਹੇਤਿ। ? 
- ਸਲੋ ਫਰ, ੮੬ : ੧ (1382) 


ਦੂਰ ਅੰਦੇਸ਼ੀ ਨਾਲ, ਦੂਰ ਦੀ ਸੋਚ ਕੇ 
“ਮੰਦਾ ਮੂਲਿ ਨ ਕੀਚਈ ਦੇ ਲੰਮੀਨਦਰਿ ਨਿਹਾਲੀਐ। ”” 
- ਆਸਾ ੧, ਵਾਰ ੨੧ : ੩ (474) 


ਲੰਮੇ ਸਮੇ' ਤੋ, ਚਿਰ ਤੋ” 
“ਨਾਨਕ ਬੈਠਾ ਭਖੇ ਵਾਉ ਲੰਮੇ ਸੇਵਹਿ ਦਰੁ ਖੜਾ। ” 
- ਮਾਰੂ ੫, ਵਾਰ ੪ਸ, ੫. > : ੧ (1095) 
ਦੀਰਘ 
“ਬਹੁਤੁ ਸਜਾਇ ਪਇਆ ਦੇਸਿ ਲੰਮੈ। ”” 
- ਮਾਰੂ ੫, ਅਸ ੮, ੫ : ੨ (1020) 
ਲਿਆ 
“ਗੁਰ ਗਮਿ ਪ੍ਰਮਾਣੂ ਤੈ ਪਾਇਓ ਸਤੁ ਸੰਤੋਖੁ ਗ੍ਰਾਹਜਿ ਲਯੌ । ? 
- ਸਵ ੨, ੬ :੫ (1392) 
ਲੜਨ 
“ਸਤੁ ਸੰਤੋਖੁ ਲੈ ਲਰਨੇ ਲਗਾ ਤੋਰੇ ਦੁਇ ਦਰਵਾਜਾ। ” 





36819 


- ਭੈਰ ਕਬ, ੧੭,੫:੧(1161) 


“ਬਾਪੁ ਸਾਵਕਾ ਕਰੈ ਲਰਾਈ ਮਾਇਆ ਸਦ ਮਤਵਾਰੀ। ” 
- ਆਸਾ ਕਬ, ੨੫, ੨ : ੧ (482) 


“ਹਉਸੈ ਅਨ ਸਿਉ ਲਰਿ ਮਰੈ ਸੋ ਸੋਭਾਦੂ ਹੋਇ। ” 
- ਗਉਂ ੫. ਬਾਅ ੩੧ : ੨ (256) 


---- ਲੜਕਿਆਂ 
“ਲਰਿਕੀ ਲਰਿਕਨ ਖੈਬੋ ਨਾਹਿ। ”? 
- ਗੋਂਡ ਕਬ, ੬, ੩ : ੨ (871) 


9, 
“ਪਾਂਚਉ ਲਰਿਕਾ ਜਾਰਿ ਕੈ ਰਹੈ ਰਾਮ ਲਿਵ ਲਾਗਿ। ”” 
- ਸਲੋ ਕਬ, ੪੨ : ੨ (1366) 


“ਕੋਹੈ ਕੋਹੈ ਲਚਿਕਾ ਬੇਚਈ ਲਰਿਕੀ ਥੇਚੈ ਕੋਇ।” 
- ਸਲੋ ਕਬ, ੪੩ : ੧ (1366) 


“ਪਾਂਚਉ ਲਰਿਕੇ ਮਾਰਿ ਕੈ ਰਹੈ ਰਾਮ ਲਿਉ ਲਾਇ। ” 


- ਸਲੋ ਕਬ, ੮੩ : ੨ (1368) 
ਲਗੀ ਹੈ 
“ਸੰਸਾਂਰੈ ਕੈ ਅੰਚਲਿ ਲਰੀ। ”? 

- ਗੋਂਡ ਕਬ, ੭, ੪ : ੪ (872) 
ਲੜੇ, ਯੁੱਧ ਕਰੇ 
“ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ। ” 

- ਮਾਰੂ ਕਬ, ੧੦, ੨ : ੧ (1105) 
ਭੈਰਉ, ਰਾਗ ਦੇ ਅੱਠ ਪੁਤਰਾਂ ਵਿਚੋਂ ਇਕ, ਬਾਕੀ ਸਤ ਹਨ : ਪੰਚਮ, ਹਰਖ, ਦਿਸਾਖ, 
ਬੰਗਾਲਮ, ਮਧੁ, ਮਾਧਵ ਤੇ ਬਿਲਾਵਲ 
“ਲਲਤ ਬਿਲਾਵਲ ਗਾਵਹੀ ਅਪੁਨੀ ਅਪੁਨੀ ਭਾਂਤਿ। ”” 

- ਰਾਗ ੧ : ੧੧ (1429) 


“ਲਲਤਾ ਲੇਖਣਿ ਸਚ ਕੀ ਪਿਆਰੇ ਹਰਿ ਗੁਣ ਲਿਖਹੁ ਵੀਚਾਰਿ। ” 

- ਸੋਰ ੧, ਅਸ ੩, ੮ : ੨ (636) 
(ਮਹਾਨ ਕੋਸ਼ ਇਥੇ ਭਾਵ ਅਰਥ “ਬੁੱਧੀ” ਕਰਦੇ ਹਨ) 
“ਲੋਚਨ ਤਾਰ ਲਲਤਾ ਬਿਲਲਾਤੀ ਦਰਸਨ ਪਿਆਸ ਰਜਾਈ। ” 

- ਮਲਾ ੧, ਅਸ ੩, ੫ : ੧ (1274) 





3820 


(ਮਹਾਨਕੋਸ਼ ਇਥੇ ਅਰਥ “ਇਸਤ੍ਰੀ” ਕਰਦੇ ਹਨ) 


ਖ਼, ੫, ੯ ਲ ੩ (1354) 


- ਗਉਂ ੫. ਬਾਅ ੧੧ : ੧ (252) 


“ਅਨਿਕ ਗੁਨਿਤ ਧੁਨਿਤ ਲਲਿਤ ਅਨਿਕ ਧਾਰ ਮੁਨੀ।” 
- ਭੈਰ ੫, ੫੭, ੧: ੨ (1153) 


“ਕੁੰਗੂ ਕੀ ਕਾਇਆ ਰਤਨਾ ਕੀ ਲਲਿਤਾ ਅਗਰਿ ਵਾਸੁ ਤਨਿ ਸਾਸੁ । ” 
- ਸਿਰੀ ੧, ੮, ੧: ੧617) 

“ਲ੍ਹਿ',“ਲ੍ਿ, ਨਾਗਰੀ ਵਰਣਮਾਲਾ ਦਾ ਇਕ ਸੂਰ 
“ਰੀਰੀ ਲਲੀ ਪਾਪ ਕਮਾਣੇ ਪੜਿ ਅਵਗਣ ਗੁਣ ਵੀਸਰਿਆ। ” 

- ਆਸਾਂ ੩, ਪਟੀ ੧ : ੨ (439) 
ਗੁਰਮੁਖੀ ਵਰਣਮਾਲਾ ਦੇ ਤੇਤੀਵੇ' ਅਖਰ ਦੁਆਰਾ, “ਲ” ਦੁਆਰਾ 
“ਲਲੈ ਲਾਇ ਧੰਧੈ ਜਿਨਿ ਛੋਡੀ ਮੀਠਾ ਮਾਇਆ ਮੋਹੁ ਕੀਆ। ”? 

- ਆਸਾਂ ੧, ਪਟੀ ੩੧ : ੧ (434) 


“ਬਰਸੈ ਨਿਸਿ ਕਾਲੀ ਕਿਉ ਸੁਖੁ ਬਾਲੀ ਦਾਦਰ ਮੋਰ ਲਵੰਤੇ । ”” 
- ਤੁਖਾ ੧, ਬਾਰਾ ੧੦ : ੩ (1108) 


“ਪ੍ਰੇਮ ਵਿਛੋਹਾ ਧਣੀ ਸਉ ਅਠੇ ਪਹਰ ਲਵੰਨਿਿੰ। ” 
: ੨ (1425) 
ਬੋਲ ਕੇ, ਉਚਾਰ ਕੇ ਭਾਵ ਜਪ ਕੇ 
“ਜੀਭ ਰਸਾਇਣਿ ਚੂਨੜੀ ਰਤੀ ਲਾਲ ਲਵਾਇ। ”” 
- ਮਾਰੂ ੩, ਵਾਰ ੧੫ ਸ, ੧, ੨ : ੪ (1091) 
(“ਮਹਾਨਕੋਸ਼” ਅਰਥ “ਲਿਵਲੀਨ, ਤਦਰੂਪ ” ਕਰਦਾ ਹੈ) 
ਲਵਾਇਆ --- ਲਵਾਏ ਹੋਏ, ਦਿੱਤੇ ਹੋਏ 
“ਆਆਧੇ ਮਾਰਿ ਜੀਵਾਇਦਾ ਪਿਆਰਾ ਸਾਹ ਲੈਦੇ ਸਭਿ ਲਵਾਇਆ। ”” 
- ਸੋਰ ੪, ੪, ੩ : ੩ (606) 
ਲਵਾਇਦਾ --- ਲੈਣ ਦਿੰਦਾ ਹੈ 
“ਲਖ ਚਉਰਾਸੀਹ ਜੀਅ ਉਪਾਏ ਭਾਣੈ ਸਾਹ ਲਵਾਇਦਾ। ”” 
- ਮਾਰੂ ੧, ਸੋਲਾ ੧੪, ੪ : ੩ (1034) 





3821 


ਲਵਾਈਅਹਿ -- ਲਈਦੇ ਹਨ 
“ਲੇਖੇ ਸਾਹ ਲਵਾਈਅਹਿ ਪੜੇ ਕਿ ਪੁਛਣ ਜਾਉ।” 
- ਸਿਰੀ ੧, ੩, ੧: ੩ (15) 


“ਨਾਨਕ ਨਾਮੁ ਗੁਰਮਤੀ ਪਾਈਐ ਆਪੇ ਲਏ ਲਵਾਏ । ?” 
- ਗਉ ੩, ਛੰਤ ੫, ੨ : ੬ (246) 
ਲਵਿਆ ---- ਬੋਲਿਆ 
“ਬਹੁ ਤੀਰਥ ਭਵਿਆ, ਤੋਤੇ ਲਵਿਆ। ” 
- ਆਸਾ ੧, ਵਾਰ ੯ਸ, ੧, ੨ : ੨ (467) 


“ਹਉ ਬਲਿਹਾਰੀ ਤਿਨ ਕਉ ਜਿ ਅਨਦਿਨੁ ਸਚੁ ਲਵੇ । ” 
- ਗਉ ੪, ਵਾਰ ੨੧ : ੩ (312) 


- ਬਸੰ ਕਬ, ੩, ੩ : ੧ (1194) 


“ਆਆਦਿ ਅੰਤਿ ਮਧਿ ਪੁਭੁ ਸੋਈ ਦੂਜਾ ਲਵੈ ਨ ਲਾਈ ਜੀਉ। ” 
੍‌੍ - ਮਾਝ ੫, ੪੫, ੩ : ੩ (107) 
“ਤੁਧੁ ਜੇਵਡੁ ਦਾਤਾ ਅਵਰੁ ਨ ਸੁਆਮੀ ਲਵੈ ਨ ਕੋਈ ਲਾਵਣਿਆ। (ਭਾਵ ਬਰਾਬਰ 
ਨਹੀ ਲਗਦਾ) 
- ਮਾਝ ੫, ਅਸ ੩੫, ੬ : ੩ (130) 
(2) ਬੋਲਣਾ, ਨਿਕੰਮਾ ਬੋਲਣਾ, ਨਿਰਾਰਥਕ ਬੋਲਣਾ 
“ਸੰਤਨ ਕੈ ਦੁਖਨਿ ਕਾਗ ਜਿਉ ਲਵੈ । ”” 
ਕੂ - ਗਉ ੫. ਸੁਖ ੧੩, ੨ : ੨ (279) 


“ਮੋਦੀ ਦੇ ਘਰ ਖਾਣਾ ਪਕਾ ਵਾਕਾ ਲੜਕਾ ਮਾਰਿਆ ਥਾ। ”? 
- ਗੋਂਡ ਨਾਮ, ੭, ੨ : ੨ (875) 


“ਮੁਗਲ ਪਠਾਣਾ ਭਾਈ ਲੜਾਈ ਰਣ ਮਹਿ ਤੇਗ ਵਗਾਈ।” 
- ਆਸਾ ੧, ਅਸ ੧੨, ੫ : ੧ (418) 


(1) ਪੱਲੇ, ਦਾਮਨ ਵਿਚ 
“ਲੜਿ ਲੀਨੇ ਲਾਏ ਨਉ ਨਿਧਿ ਪਾਏ ਨਾਉ ਸਰਬਸੁ ਠਾਕੁਰਿ ਦੀਨਾ । ” 
- ਸਿਰੀ ੫, ਛੰਤ ੨, ੫ : ੫ (80) 
(2) ਜੂਝ ਕੇ, ਲੜ ਕੇ 
“ਸੇਈ ਪੁਰੇ ਸਾਹ ਵਖਤੈ ਉਪਰਿ ਲੜਿ ਮੁਏ । ” 
- ਮਾਝ ੧, ਵਾਰ ੧੭ ਸ, ੧, ੧ : ੨ (145) 





3822 


“ਫਰੀਦਾ ਇਟ ਸਿਰਾਣੇ ਭੁਇ ਸਵਣੁ ਕੀੜਾ ਲੜਿਓ ਮਾਸਿ।” 

- ਸਲੋ ਫਰ, ੬੭ : ੧ (1381) 

--- ਲੜਿਆ, ਯੁੱਧ ਕੀਤਾ 

“ਧ੍ਰੰਮ ਧਨਖੁ ਕਰ ਗਹਿਓ ਭਗਤ ਸੀਲਹ ਸਰਿ ਲੜਿਅਉ। ” 

- ਸਵ ੩, ੨੧ : ੨ (1396) 
ਲੜਕੇ, ਪੁੱਤਰ 
“ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ । ”” 

- ਗੂਜ ਤ੍ਰਿਲੋ, ੨, ੩ : ੧ (526) 


“ਅੰਧ ਕੂਪ ਤੇ ਕਾਢਿਅਨੁ ਲੜੁ ਆਪਿ ਫੜਾਏ। ” 
- ਰਾਮ ੫, ਵਾਰ ੨੧ : ੭ (966) 


ਜੁੱਧ ਕਰੇ, ਝਗੜੇ 
“ਅਨਦਿਨ ਆਪਿ ਆਪ ਸਿਉ ਲੜੈ । ” 


- ਗਉ ਕਬ, ਵਾ ੬ : ੨ (344) 


“ਹਲਤਿ ਪਲਤਿ ਸਹਾਇ ਸੰਗੇ ਏਕ ਸਿਉ ਲਿਵ ਲਾਉ। ” 
- ਆਸਾ ੫, ੧੩੭, ੧ : ੨ (405) 
(2) ਕਰੋ 
“'ਬਰਸੁ ਮੇਘ ਜੀ ਤਿਲੁ ਬਿਲਮੁ ਨ ਲਾਉ। ” 
- ਮਲਾ ੫, ੭, ੧ : ੧ (1268) 


(1) ਲਾ ਕੇ, ਲਗਾ ਕੇ 
“ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵਤਾਰ। ”? 
- ਜਪੁ ੧, ੧5 ੨੬1) 
(2) ਲਾ, ਲਗਾ 
“ਗੁਰਮੁਖਿ ਦਰਗਹ ਮੰਨੀਅਹਿ ਹਰਿ ਆਪਿ ਲਏ ਗਲਿ ਲਾਇ। ” 
- ਸਿਰੀ ੫, ੭੦, ੨ : ੩ (42) 
“ਮੇਰੇ ਮਨ ਏਕਸ ਸਿਉ ਚਿਤੁ ਲਾਇ । ” (ਲਗਾ) 
- ਸਿਰੀ ੫, ੭੬, ੧ : ੧ (44) 
“ਜਿਸੁ ਲਾਇ ਲਏ ਸੋ ਨਿਰਮੁਲ ਹੋਈ। ” (ਮਿਲਾ ਲਵੇ) 
- ਮਾਝ ੩, ੧੫, ੮ : ੨ (118) 
“ਆਪਣ ਹਥੀ ਆਪਣੈ ਦੇ ਕੂਚਾ ਆਪੇ ਲਾਇ। ” (ਲਾਉਂਦਾ ਹੈ) 
- ਮਾਝ ੧, ਵਾਰ ੨੨ਸ, ੨, ੧: ੨ (148) 
“ਮੇਰੇ ਮਨ ਗੁਰ ਚਰਣੀ ਚਿਤੁ ਲਾਇ। ” (ਜੋੜ) 
- ਗਉ ੩, ੩੬, ੧ : ੧ (162) 
“ਸੰਨਿਆਸੀ ਬਿਭੂਤ ਲਾਇ ਦੇਹ ਸਵਾਰੀ। ” (ਮਲ ਕੇ) 





3823 


- ਗਉਂ ੪, ੩੯, ੨ : ੧(164) 
“ਗੁਰਸਿਖ ਪ੍ਰੀਤਿ ਗੁਰੂ ਮੁਖਿ ਲਾਇ। ” (ਮੂੰਹ ਲਾਏ ਭਾਵ ਪ੍ਰਸੰਨ ਹੋ ਕੇ ਦਰਸ਼ਨ ਦੇਵੇ) 
- ਗਉਂ ੪, ੪੨, ੩ : ੩ (164) 
ਲਾਇਆ ਹੈ, ਲਾਉਂਦਾ ਹੈ 
“ਆਪੇ ਲਾਇਓ ਅਪਨਾ ਪਿਆਰੁ । ? 
- ਗਉਂ ੫, ਅਸ ੯, ੭: ੧(240) 
““ਖਿਨਹੂੰ ਕਿਰਪਾ ਸਾਧੂ ਸੰਗ ਨਾਨਕ ਹਰਿ ਰੰਗੁ ਲਾਇਓ। ”” 
- ਆਸਾ ੫, ੧੫੬, ੨ : ੨ (409) 
“ਕਬਹੂ ਹਰਿ ਸਿਉ ਚੀਤੁ ਨ ਲਾਇਓ। ” 
- ਗੂਜ ੫, ੨੫, ੧ : ੧ (501) 
“ਕਾਇ ਰੇ ਬਕਬਾਦੁ ਲਾਇਓ। ”” (ਲਾ ਰਖਿਆ ਹੈ) 
- ਟੋਡੀ ਨਾਮ, ੧, ੧ : ੧ (718) 
ਲਾਇਆ ਹੈ 
“ਹਰਿ ਇਕਤੈ ਕਾਰੈ ਲਾਇਓਨੁ ਜਿਉ ਭਾਵੈ ਤਿਂਵੈ ਨਿਬਾਹਿ ਜੀਉ। ? 
- ਸਿਰੀ ੫, ਅਸ ੨੯, ੩ : ੩ (73) 
(1) ਲਾਇਆ ਹੈ 
“ਜੋ ਇਤੁ ਲਾਹੈ ਲਾਇਅਨੁ ਭਗਤੀ ਦੇਇ ਭੰਡਾਰ । ” 
- ਆਸਾ ੩, ਅਸ ੩੪, ੩ : ੨ (428) 
(2) ਲਾਉਂਦਾ ਹੈ 


“ਚੰਗੇ ਮੰਦੈ ਆਪਿ ਲਾਇਅਨੁ ਸੋ ਕਰਨਿ ਜਿ ਆਪਿ ਕਰਾਏ ਕਰਤਾਰੁ । ” 
- ਰਾਮ ੩, ਵਾਰ ਦਸ, ੩, ੨ : ੧੦ (950) 


ਜੋੜਿਆ / ਸਬੰਧਤ ਕੀਤਾ ਹੈ 
“ਜਿਨਾ ਸਤਿਗੁਰ ਸਿਉ ਚਿਤੁ ਲਾਇਆ ਸੇ ਪੂਰੇ ਪਰਧਾਨ। ”” 
- ਸਿਰੀ ੫, ੮੦, ੧ : ੧ (45) 
“ਜਰਾ ਮਰਾ ਤਾਪੁ ਸਿਰਤਿ ਸਾਪੁ ਸਭੁ ਹਰਿ ਕੈ ਵਸਿ ਹੈ ਕੋਈ ਲਾਗਿ ਨ ਸਕੈ ਬਿਨੁ 
ਹਰਿ ਕਾ ਲਾਇਆ। ” (ਭਾਵ ਚੰਭੜਾਇਆ) 
- ਗਉਂ ੪, ੫੧, ੪ : ੨ (168) 
“ਮੇਰਾ ਜੀਉ ਪਿੰਡੁ ਸਭੁ ਸਤਿਗੁਰ ਆਗੈ ਜਿਨਿ ਵਿਛੁੜਿਆ ਹਰਿ ਗਲਿ ਲਾਇਆ। ”? 
(ਭਾਵ ਮਿਲਾਇਆ) 
- ਗਉ ੪, ੬੩, ੨ : ੨ (172) 
ਲਾਇਐ - ਲਾਣ ਨਾਲ, ਮਲਣ ਨਾਲ 
“ਚਿਕੜਿ ਲਾਇਐ ਕਿਆ ਥੀਐ ਜਾਂ ਤੁਟੈ ਪਥਰ ਬੰਧੁ । ? 
- ਮਲਾ ੧, ਵਾਰ ੨੧ਸ, ੧, ੩ : ੨ (1287) 
ਲਾਏਗਾ, ਸਬੰਧਿਤ ਕਰੇਗਾ, ਜੋੜੇਗਾ 
“ਜਿਤੁ ਭਾਵੈ ਤਿਤੁ ਲਾਇਸੀ ਜਿਉ ਤਿਸ ਦੀ ਵਡਿਆਈ ਰਾਮ। ” 
- ਵਡ ੩, ਛੰਤ ੪, ੪ : ੨ (570) 


ਲਾਏ, ਸਬੰਧਿਤ ਕਰੇ, ਜੋੜੇ 





3824 


“ਜਿਤੁ ਜਿਤੁ ਲਾਇਹਿ ਆਪਿ ਤਿਤੁ ਤਿਤੁ ਲਗੀਐ। ”” 
- ਗੂਜ ੫, ਵਾਰ ੨ : ੮ (518) 
“ਜਿਤੁ ਤੂ ਲਾਇਹਿ ਸਚਿਆ ਤਿਤੁ ਕੋ ਲਾਗੇ ਨਾਨਕ ਗੁਣ ਗਾਈ। ”(ਲਾਏ', ਜੋੜੇ) 
- ਮਲਾ ੧, ਵਾਰ ੨੮ : ੮ (1291) 
ਲਾਇਆ, ਧੈਦਾ ਕੀਤਾ 
“ਜਨਮੁ ਪਦਾਰਥੁ ਸਫਲੁ ਹੋਇ ਮਨ ਮਹਿ ਲਾਇਹੁ ਭਾਉ। ”” 
- ਰਾਮ ੫, ਵਾਰ ੧੨ਸ, ੫, ੧ : ੪ (963) 


(1) ਯੋਗ 
“ਤਖਤਿ ਬਹੈ ਤਖਤੈ ਕੀ ਲਾਇਕ। ”” 
- ਮਾਰੂ ੧, ਸੋਲਾ ੧੮, ੧੪ : ੧ (1039) 

“ਗਿਆਨੁ ਰਾਸਿ ਨਾਮੁ ਧਨੁ ਸਉਪਿਓਨੁ ਇਸੁ ਸਉਦੇ ਲਾਇਕ। ” 

- ਮਾਰੂ ੫, ਵਾਰ ੨੧ : ੬ (1102) 
(2) ਲਾਉਂਦਾ ਹੈ 
“ਅਉਗੁਣ ਕੋ ਨ ਚਿਤਾਰਦਾ ਗਲ ਸੇਤੀ ਲਾਇਕ। ”” 

- ਮਾਰੂ ੫, ਵਾਰ ੨੧ : ੪ (1101) 
(2) ਸਮਰਥ 
“ਮੈ ਨਾਲਹੁ ਕਦੇ ਨ ਵਿਛੁੜੈ ਹਰਿ ਪਿਤਾ ਸਭਨਾ ਗਲਾ ਲਾਇਕ । ” 

- ਮਾਰੂ ੫, ਵਾਰ ੨੧ : ੮ (1102) 


(1) ਲਾਉਂਦੇ ਹਨ 


“ਏਹਿ ਵੈਦ ਜੀਅ ਕਾ ਦੁਖੁ ਲਾਇਣ। ” 


- ਰਾਮ ੫, ਵਾਰ ੧੧ਸ, ੫, ੧ : ੨ (962) 
(2) ਲਾਏ ਜਾ ਸਕਦੇ ਭਾਵ ਬਰਾਬਰੀ ਕਰ ਸਕਦੇ 
“ਜਾਪ ਤਾਪ ਕੋਟਿ ਲਖ ਪੂਜਾ ਹਰਿ ਸਿਮਰਣ ਤੁਲਿ ਨ ਲਾਇਣ। ” 
- ਨਟ ੫, 2, ੨ : ੧ (979) 


ਲਾਈਦੇ ਹਨ 
“ਹਰਿ ਜਨ ਸੰਤ ਕਰਿ ਕਿਰਪਾ ਪਗਿ ਲਾਇਣੁ । ? 
- ਭੈਰ ੪, ੧, ੧: ੧ (1134) 


(ਫਾ. ਲਾ-ਇਅਤਿਬਾਰ) 
ਬਿਨਾ-ਭਰਸੇ ਵਾਲਾ, ਇਤਬਾਰ ਗੁਆਉਣ ਵਾਲਾ, ਬੇਇਤਬਾਰੀ 
“ਨਿੰਦਕ ਲਾਇਤਬਾਰ ਮਿਲੇ ਹੜ੍ਵਾਣੀਐ। ”! (ਭਾਵ ਚੁਗਲ) 
- ਮਲਾ ੧, ਵਾਰ ੨੧ : ੭ (1288) 
“ਨਕੰ) ਵਢੰਜੈ ਲਾਇਤਬਾਰ। ” 

-ਮਲਾ ੧, ਵਾਰ ੨੨ਸ, ੧, ੨ : ੧੦ (1288) 
ਇਤਬਾਰ ਦਾ ਅਭਾਵ, ਉਹ ਗਲ ਜਿਸ ਨਾਲ ਵਿਸ਼ਵਾਸ ਜਾਂਦਾ ਰਹੇ ਭਾਵ ਚੁਗਲੀ 
“ਨਿੰਦਾ ਚਿੰਦਾ ਕਰਹਿ ਪਰਾਈ ਝੂਠੀ ਲਾਇਤਬਾਰੀ। ” 

- ਗਉ ੧, ੧੩, ੨ : ੨ (155) 





3825 


ਲਾਇਤਬਾਰੁ -- ਚੁਗਲੀ 


ਲਾਇਦਾ ---- 


“ਲਾੜੀ ਚਾੜੀ ਲਾਇਤਬਾਰੁ । ” 
- ਰਾਮ ੧, ਓਅੰ ੧੩ : ੩ (931) 
ਲਾਉਂਦਾ ਹੈ 
“ਦੂਜੈ ਭਾਇ ਦੁਖੁ ਲਾਇਦਾ ਬਹੁਤੀ ਦੇਇ ਸਜਾਇ। ”” 
੍‌ - ਸਿਰੀ ੩, ੫੧, ੪ : ੨ (33) 
“ਹੋਮ ਜਗ ਨਹੀ ਤੀਰਥਿ ਨਾਵਣੁ ਨਾ ਕੋ ਪੂਜਾ ਲਾਇਦਾ। ” (ਭਾਵ ਕਰਦਾ ਹੈ) 
- ਮਾਰੂ ੧, ਸੋਲਾ ੧੫, ੧੦ : ੩ (1036) 
“ਸਾਇਰ ਸਪਤ ਭਰੇ ਜਲਿ ਨਿਰਮਲਿ ਗੁਰਮੁਖਿ ਮੈਲੁ ਨ ਲਾਇਦਾ। ? (ਭਾਵ ਨਹੀਂ 
ਲਗਦੀ) 
- ਮਾਰੂ ੧, ਸੋਲਾ ੧੬, ੨ : ੩ (1036) 
“ਆਪੇ ਮੇਲੇ ਦੇ ਵਡਿਆਈ ਸਚੇ ਸਿਉ ਚਿਤੁ ਲਾਇਦਾ। ”! (ਜੋੜਦਾ) 
- ਮਾਰੂ ੩, ਸੋਲਾ ੧੬, ੯ : ੩ (1060) 
ਲਾਉਂਦੇ ਹਨ, ਜੋੜਦੇ ਹਨ 
“ਜੋ ਮੋਹਿ ਮਾਇਆ ਚਿਤੁ ਲਾਇਦੇ ਸੋ ਛੋਡਿ ਚਲੇ ਦੁਖੁ ਰੋਇ। ” 
- ਸਿਰੀ ੪, ਵਣ ੧, ੧: ੪ (81) 
ਲਾਉਂਦੇ ਹਨ, ਜੋੜਦੇ ਹਨ 
“ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ । ”” 
- ਸੂਹੀ ੫, ੫੪, ੨ : ੨ (749) 
ਲਾਉਂਦੇ, ਜੋੜਦੇ 
“ਹਰਿ ਸਿਉਂ ਚਿਤੁ ਨ ਲਾਇਨੀ ਵਾਦੀ ਧਰਨਿ ਪਿਆਰੁ । ”? 
- ਮਾਰੂ ੩, ਵਾਰ ੧੬ਸ, ੩, ੧ : ੩ (1091) 
ਲਾਉਂਦੇ, ਜੋੜਦੇ 
“ਤਿਸੁ ਸਿਉ ਲਾਇਨਿ ਰੰਗੁ ਜਿਸ ਦੀ ਸਭ ਧਾਰੀਆ। ”” 
- ਗੂਜ ੫, ਵਾਰ ੯ : ੫ (520) 


(1) ਲਾਵਾਂ 
“ਸਿਧੁ ਹੋਵਾ ਸਿਧਿ ਲਾਈ ਰਿਧਿ ਆਖਾ ਆਉ। ” (ਭਾਵ ਪ੍ਰ ਦਰਸ਼ਨ ਕਰਾਂ) 
- ਸਿਰੀ ੧, ੧, ੩: ੧(14) 


“ਪ੍ਰਭੂ ਹੋਇ ਕ੍ਰਿਪਾਲੂ ਤ ਇਹੁ ਮਨੁ ਲਾਈ। ” 


- ਆਸਾ ੫. ੧੭, ੧ : ੧ (375) 
(2) ਲਾਇਆ ਹੋਇਆ ਹੈ 
“ਸਭ ਆਪੇ ਤੁਧੁ ਉਪਾਇ ਕੈ ਆਪਿ ਕਾਰੈ ਲਾਈ। ”” 

- ਸਿਰੀ ੪, ਵਾਰ ੨ : ੧ (83) 
(3) ਜੋੜੀ ਭਾਵ ਬੰਨੀ 
“ਸੁਰਿ ਨਰ ਗਣ ਗੰਧ੍ਬ ਜਿਨਿ ਮੋਹੇ ਤ੍ਰਿਭਿਵਣ ਮੇਖੁਲੀ ਲਾਈ। ? 

- ਸਿਰੀ ਕਬ, ੩, ੧ : ੨ (92) 
(2) ਲਗਾਈ 





3826 


“ਸਹਜ ਗੁਫਾ ਮਹਿ ਤਾੜੀ ਲਾਈ ਆਸਣੁ ਉਚ ਸਵਾਰਿਆ ਜੀਉ। ” 
- ਮਾਝ ੫. ੧੦, ੧ : ੩ (97) 
“ਆਦਿ ਅੰਤਿ ਮਧਿ ਪ੍ਰਭ ਸੋਈ ਦੂਜਾ ਲਵੈ ਨ ਲਾਈ ਜੀਉ। ” (ਲਾਉਂਦਾ) 
- ਮਾਝ ੫, ੪੫, ੩ : ੩ (107) 
“ਜਿਨਿ ਪ੍ਰੀਤਿ ਲਾਈ ਸੋ ਜਾਣਤਾ ਹਮਰੈ ਮਨਿ ਚਿਤਿ ਹਰਿ ਬਹੁਤੁ ਪਿਆਰਾ। ” 
(ਜੋੜੀ) 
- ਗਉ ੪, ੪੯, ੧ : ੨ (167) 
“ਹਰਿ ਠਗ ਜਗ ਕਉ ਠਗਉਰੀ ਲਾਈ। ” (ਭਾਵ ਸੁੰਘਾਂਈ ਹੈ) 
- ਗਉ ਕਬ, ਅਸ ੩੯, ੧ : ੧ (331) 
“ਧੰਨੁ ਧੰਨੁ ਸਾਬਾਸਿ ਕਹੈ ਪੁਭੁ ਜਨ ਕਉ ਜਨ ਨਾਨਕ ਮੇਲਿ ਲਏ ਗਲਿ ਲਾਈ। ” 
(ਲਾ ਕੇ) 
- ਗੂਜ ੪, ੪, ੪ : ੨ (493) 
“ਆਪੇ ਜਾਣੈ ਕਰੇ ਆਪਿ ਜਿਨਿ ਵਾੜੀ ਹੈ ਲਾਈ। ”” (ਭਾਵ ਬੀਜੀ) 
- ਤਿਲੰ ੧, ਅਸ ੧, ੧ : ੨ (724) 
“ਮਹਾ ਮੋਹਨੀ ਦੂਤਾ ਲਾਈ। (ਮਗਰ ਲਾ ਦਿੱਤੀ) 
- ਸ਼ੂਹੀ ੫, ੪੦, ੧ : ੨ (745) 
“ਤਾਗਾ ਕਰਿ ਕੈ ਲਾਈ ਥਿਗਲੀ। ” (ਸੀਤੀ, ਜੋੜੀ) 
- ਰਾਮ ੫, ੧੩, ੧ : ੧ (886) 
“ਆਪੇ ਵੀਚਾਰੀ ਗੁਣਕਾਰੀ ਆਪੇ ਮਾਰਗਿ ਲਾਈ ਹੇ। ” (ਭਾਵ “ਪਾਇਆ”) 
- ਮਾਰੂ ੧, ਸੋਲਾ ੧, ੨ : ੩ (1020) 
ਲਿਆਵਾਂ, ਰਖਾਂ 
“ਤੁਮ੍ਰੈ ਲਵੈ ਨ ਕੋਊ ਲਾਈ7। ” 
- ਆਸਾ ੫, ੬੦, ੩ : ੨ (386) 
ਲਾਈਅਨਿ --- ਲਾਈਦਾ ਹੈ 
“ਜਿਤੁ ਲਾਈਅਨਿ ਤਿਤੈ ਲਗਦੀਆ ਨਹ ਖਿੰਜੋਤਾੜਾ। ”? 
- ਮਾਰੂ ੫, ਵਾਰ ੧੦ : ੬ (1098) 


- ਰਾਮ ੩, ਵਾਰ ੧੬ : ੨ (955) 


“ਹਉ ਰਹਿ ਨ ਸਕਉ ਬਿਨੁ ਦੇਖੇ ਮੇਰੇ ਪ੍ਰੀਤਮ ਮੈ ਅੰਤਰਿ ਬਿਰਹੁ ਹਰਿ ਲਾਈਆ 
ਜੀਉ।” 
- ਗਉ ੪, ੬੭, ੩ : ੨ (174) 

(2) ਲਾਈਆਂ ਹਨ 
“ਹਰਿ ਦਰਗਹ ਪੈਨਾਈਆ ਹਰਿ ਆਪਿ ਗਲਿ ਲਾਈਆ। ”? 

- ਤਿਲੰ ੪, ਅਸ ੨, ੧੧ : ੨ (726) 
“ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆ ਲਾਈਆ। ” (ਭਾਵ ਪਾਈਆਂ) 

- ਤਿਲੰ ੪, ਅਸ ੨, ੧੩ : ੧ (726) 





3827 


(3) ਜੋੜੀ ਹੈ 
“ਹਿਰਦੈ ਕਵਲੁ ਪ੍ਰਗਾਸੁ ਉਨਮਨਿ ਲਿਵ ਲਾਈਆ। ?” 
- ਸਾਰ ੪, ਵਾਰ ੩੪ : ੩ (1250) 


ਲਾਈਆਂ ---- ਨਿਸਚਿਤ ਕੀਤੀਆਂ 
“ਸੇਵਾ ਮੰਗੈ ਸੇਵਕੋ ਲਾਈਆਂ ਅਪੁਨੀ ਸੇਵ। ” 
- ਸਿਰੀ ੩, ੭੫, ੩ : ੧ (43) 


“ਮਨੁ ਸਚ ਕਸਵਟੀ ਲਾਈਐ ਤੁਲੀਐ ਪੁਰੈ ਤੋਲਿ। ” 
- ਸਿਰੀ ੧, ੨੧, ੧: ੨ (22) 
“ਜੇ ਦੇਹੈ ਦੁਖੁ ਲਾਈਐ ਪਾਪ ਗਰਹ ਦੁਇ ਰਾਹੁ। ” (ਭਾਵ ਦੇਈਏ) 
- ਮਾਝ ੧, ਵਾਰ ੯ਸ, ੧, ੩ : ੧ (142) 
(2) ਜੋੜਦਾ ਹੈ, ਸਬੰਧਿਤ ਕਰਦਾ ਹੈ, ਲਾਉਂਦਾ ਹੈ 
“ਸਭੁ ਆਪੇ ਆਪਿ ਵਰਤਦਾ ਆਪੇ ਨਾਇ ਲਾਈਐ। ” 
- ਗਉਂ ੩, ੩੭, ੨ : ੪ (163) 
“ਬਗੁਲਾ ਕਾਗ ਨੀਚ ਕੀ ਸੰਗਤਿ ਜਾਇ ਕਰੰਗ ਬਿਖੁ ਮੁਖਿ ਲਾਈਐ । ”? 
`_`= ਰਾਮ ੪, ੪, ੪: ੧(881) 
(3) ਮਲੀਏ, ਛੁਹਾਈਏ 
“ਦਾਨੁ ਮਹਿੰਡਾ ਤਲੀ ਖਾਕੁ ਜੇ ਮਿਲੈ ਤ ਮਸਤਕਿ ਲਾਈਐ। ” 
- ਆਸਾ ੧, ਵਾਰ ੧੦ : ੧ (468) 


“ਸਹੁ ਕਹੈ ਸੋ ਕੀਜੈ ਤਨੁ ਮਨੋ ਦੀਜੈ ਐਸਾ ਪਰਮਲੁ ਲਾਈਐ। ” 
- ਤਿਲੰ ੧, ੪, ੩ : ੪ (722) 


(4) ਜੋੜੀਏ, ਪਾਈਏ 
“ਤਿਸੁ ਸਿਉ ਨ ਲਾਈਐ ਹੀਤੁ ਜਾ ਕੋ ਕਿਛੁ ਨਾਹੀ ਬੀਤੁ ਅੰਤ ਕੀ ਬਾਰ ਓਹੁ ਸੰਗਿ 
ਨ ਚਾਲੈ। ”” 

- ਧਨਾ ੫, ੨੯, ੨ : ੧ (678) 
(5) ਲਾਉਣ ਵਿਚ 
“ਜੋਗੁ ਨ ਬਾਹਰਿ ਮੜੀ ਮਸਾਣੀ ਜੋਗੁ ਨ ਤਾੜੀ ਲਾਈਐ। “ 

- ਸੂਹੀ ੧, ੮, ੨ : ੧ (730) 
(6) ਕਰੀਏ 
“ਜੇ ਵਡਭਾਗ ਹੋਵਹਿ ਵਡ ਮੇਰੇ ਜਨ ਮਿਲਦਿਆ ਢਿਲ ਨ ਲਾਈਐ। ” 

- ਰਾਮ ੪, ੪, ੧: ੧ (881) 


ਲਾਈਕੀ ---- ਯੋਗਤਾ, ਲਿਆਕਤ 


“ਬਹੁ ਗੁਨਿ ਧੁਨਿ ਮੁਨਿ ਜਨ ਖਟੁ ਬੇਤੇ ਅਵਰੁ ਨ ਕਿਛੁ ਲਾਈਕੀ ਰੇ ।” 
- ਆਸਾ ੫, ੧੩੩, ੧ : ੨ (404) 


“ਇਕੁ ਸੰਸਾਰੀ ਇਕੁ ਭੰਡਾਰੀ ਇਤ ਲਾਏ ਦੀਬਾਣੁ । ? 
- ਜਪੁ ੧, ੩੦ : ੨ (7) 
“ਏਹੁ ਸਹਸਾ ਮੂਲੇ ਨਾਹੀ ਭਾਉ ਲਾਏ ਜਨੁ ਕੋਇ। ” (ਲਾ ਕੇ) 





3828 


- ਸਿਰੀ ੩, ੪੪, ੪ : ੨ (30) 
“ਜੋ ਪਿਰਿ ਮੇਲਿ ਲਈ ਅੰਗਿ ਲਾਏ। ” (ਲਾ ਕੇ) 
- ਮਾਝ ੫, ੧੧, ੪ : ੨ (97) 
(2) ਜੋੜਦਾ ਹੈ, ਜੋੜਦਾ 
“ਸਦ ਬਲਿਹਾਰੀ ਗੁਰ ਅਪੁਨੇ ਵਿਟਹੁ ਜਿ ਹਰਿ ਸੇਤੀ ਚਿਤੁ ਲਾਏ । ” 
- ਸਿਰੀ ੩, ਅਸ ੨੨, ੭ : ੩ (68) 
“ਮਾਇਆ ਮਹਿ ਫਿਰਿ ਚਿਤੁ ਨ ਲਾਏ। ” (ਜੋੜਦਾ) 
- ਮਾਝ ੩, ਅਸ ੧੯, ੫ : ੧ (120) 
(3) ਭਾਵ ਪੁਜਦੇ 
“ਅਨਿਕ ਅਨਿਕ ਭਾਤਿ ਬਹੁ ਪੇਖੇ ਪ੍ਰਿਅ ਰੋਮ ਨ ਸਮਸਰਿ ਲਾਏ। ” 
- ਦੇਵ ੫, ੨੭, ੧ : ੨ (533) 
(4) ਭਾਵ ਪਾਉਂਦਾ ਹੈ 
“ਆਪੇ ਕਰਿ ਵੇਖੈ ਮਾਰਗਿ ਲਾਏ ਭਾਈ ਤਿਸੁ ਬਿਨੁ ਅਵਰੁ ਨ ਕੋਈ। ” 
- ਸੋਰ ੩, ੪, ੪ :੧(601) 


-<<= ਲਾਵੇ 
“ਭੈ ਕਾ ਸੰਜਮੁ ਜੇ ਕਰੇ ਦਾਰੂ ਭਾਉ ਲਾਏਇ। ” 
- ਰਾਮ ੩, ਵਾਰ ੪ਸ, ੩, ੩ : 


ਲਾਇਆ ਜੇ, ਲਾਇਓ, ਲਾਵਣਾ 


“ਹਰਿ ਕਾ ਨਾਮੁ ਅੰਮ੍ਰਿਤੁ ਹੈ ਦਾਰੂ ਏਹੁ ਲਾਏਹੁ । ” 
- ਬਿਹਾ ੪, ਵਾਰ ੧੫ਸ, ੩, ੨ : ੪ (554) 


“ਸਾਜਨ ਰਹੰਸੇ ਦੁਸਟ ਵਿਆਪੇ ਸਾਚੁ ਜਪਿ ਸਚੁ ਲਾਹਓ। ”” 
- ਗਉ ੧, ਛੰਤ ੧, ੪ : ੪ (242) 


ਲਾਹ ਦਿੱਤਾ, ਦੂਰ ਕਰ ਦਿੱਤਾ 
“ਅਗਨਿ ਸੀਤ ਕਾ ਲਾਹਸਿ ਦੂਖ। ” 


- ਗਉਂ ੫, ੭੯, ੨ : ੩ (179) 


ਮੱਟੀ, ਬਰਤਨ ਜਿਸ ਵਿਚ ਸ਼ਰਾਬ ਕੱਢੀ ਜਾਵੇ 
“ਕਰਣੀ ਲਾਹਣਿ ਸਤੁ ਗੁੜੁ ਸਚੁ ਸਰਾ ਕਰਿ ਸਾਰੁ। ” 
- ਬਿਹਾ ੪, ਵਾਰ ੧੨ਸ, ਮਰ, ੧: 
ਸ਼ਰਾਬ ਬਣਾਨ ਦੀ ਸਾਮਗ੍ਰੀ, ਕਸ ਗੁੜ ਆਦਿ ਦਾ ਸਾੜ 
“ਕਾਇਆ ਕਲਾਲਨਿ ਲਾਹਨਿ ਮੇਲਿਉ ਗੁਰ ਕਾ ਸਬਦੁ ਗੁੜ ਕੀਨੁ ਰੇ । ” 
- ਰਾਮ ਕਬ, ੧, ੧ : ੧ (968) 


ਪ੍ਰਾਪਤ ਹੋਣਾ, ਮਿਲਣਾ 
“ਜਮ ਪੁਰਿ ਬਧੇ ਮਾਰੀਅਹਿ ਵੇਲਾ ਨ ਲਾਹੰਨਿ। ” 
- ਸੂਹੀ ੩, ਅਸ ੩, ੨ : 





3829 


“ਤੂ ਸਭਿ ਘਟ ਭੋਗਹਿ ਆਪਿ ਤੁਧੁ ਲੇਪੁ ਨ ਲਾਹਰਾ। ” 
- ਮਾਰੂ ੫, ਵਾਰ ੫ : ੩ (1096) 
(“ਮਹਾਨ ਕੋਸ਼! ਅਰਥ “ਲਗ ਮਾਤਰ? ਕਰਦਾ ਹੈ) 


“ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ। ? 

- ਗਉ ੫. ਸੋਹ ੫, ੧: ੨ (13) 
(2) ਲਾਈ ਹੋਈ ਹੈ ਭਾਵ ਟਿਕਿਆ ਹੋਇਆ ਹੈ 
“ਆਪੇ ਨਿਰਭਉ ਤਾੜੀ ਲਾਹਾ। ” 

- ਜੈਤ ੪, ੧੦, ੧ 2 ੨ (699) 


“ਜਨਮ ਜਨਮ ਕੇ ਕਿਲਵਿਖ ਲਾਹਾਂ। 
- ਸ਼ੂਹੀ ੫, ੨੬, ੨ : ੨ (742) 


(1) ਲਾਹ, ਪਰਾਂ ਕਰ, ਛੱਡ, ਖਤਮ ਕਰ 
“ਆਸਾ ਸਭੇ ਲਾਹਿ ਕੈ ਇਕਾ ਆਸ ਕਮਾਉ। ” 
- ਸਿਰੀ ੫, ੭੫, ੧ : ੩ (43) 
“ਮਿਲੈ ਸੂਖੁ ਨਾਮੁ ਹਰਿ ਸੋਭਾ ਚਿੰਤਾ ਲਾਹਿ ਹਮਾਰੀ। ” (ਦੂਰ ਕਰੋਂ) 
- ਟੋਡੀ ੫, ੯, ੧ : ੨ (713) 
(2) ਉਤਾਰ ਕੇ 
“ਲਾਹਿ ਪਰਦਾ ਠਾਕੁਰੁ ਜਉ ਭੇਟਿਓ ਤਉ ਬਿਸਰੀ ਤਾਤਿ ਪਰਾਈ । ”” 
- ਗਉ ੫, ੧੬੧, ੩ : ੨ (215) 
(3) ਲਾਉਂਦੇ ਹਨ, ਜੋੜਦੇ ਹਨ 
“ਓਇ ਸਦਾ ਸਦਾ ਜਨ ਜੀਵਤੇ ਜੋ ਹਰਿ ਚਰਣੀ ਚਿਤੁ ਲਾਹਿ। ” 
- ਗੂਜ ੩, ਵਾਰ ੧ਸ, ੩, ੧ : ੩ (508) 
(4) ਲਾਹਾ, ਨਫਾ 
“ਧਰਤੀ ਭਾਰਿ ਨ ਬਿਆਪਈ ਉਨ ਕਉ ਲਾਹੂ ਲਾਹਿ। ” (ਲਾਹਾ ਹੀ ਲਾਹਾ ਹੈ) 
- ਰਾਮ ੫, ਵਾਰ ੨੦ਸ, ੫, ੧ : ੨ (965) 
“ਜਪ ਤਪ ਸੰਜਮ ਕਰਮ ਸੁਖ ਸਾਧਨ ਤੁਲਿ ਨ ਕਛੂਐ ਲਾਹਿ। ” (ਲਾਭ ਵਿਚ ਭਾਵ 
ਨਾਮ ਜਪਨ ਦੇ ਮੁਕਾਬਲੇ) 
- ਸਾਰ ੫, ੯੫, ੨ : ੧ (1222) 


“ਓਤਿ ਪੋਤਿ ਮਿਲਿਓ ਭਗਤਨ ਕਉ ਜਨ ਸਿਉ ਪਰਦਾ ਲਾਹਿਓ। ”? 
- ਕਾਨ ੫, ੬, ੩ : ੧ (1299) 


ਲਾਹਿਓਨੁ --- ਦੂਰ ਕਰ ਦਿੱਤਾ 
“ਤਿਨ ਕਾ ਕਾੜਾ ਅੰਦੇਸਾ ਸਭੁ ਲਾਇਓਨੁ ਜਿਨੀ ਸਤਿਗੁਰੁ ਪੁਰਖੁ ਧਿਆਇਆ। ” 
- ਗਉ ੪, ਵਾਰ ੯ਸ, ੪, ੧: ੭ (304) 


ਲਾਹਿਆ ---- (1) ਦੂਰ ਕੀਤਾ 





3830 


“ਆਪਣਿਆ ਸੰਤਾ ਨੋ ਆਪਿ ਸਹਾਈ ਪ੍ਰਭਿ ਭਰਮ ਭੁਲਾਵਾ ਲਾਹਿਆ ਜੀਉ। ”? 
- ਮਾਝ ੫, ੪੩, ੩ : ੩ (107) 
(2) ਉਤਾਰਿਆ 
“ਤਾਪੁ ਲਾਹਿਆ ਗੁਰ ਸਿਰਜਨਹਾਰਿ। ? 
- ਬਿਲਾ ੫, ੮੬, ੧ : ੧(821) 


ਮੁਕਾ ਦਿੱਤਾ, ਖਤਮ ਕਰ ਦਿੱਤਾ, ਨਿਬੇੜ ਦਿੱਤਾ 
“ਨਾਮੇ ਕੇ ਸੁਆਮੀ ਲਾਹਿਲੇ ਝਗਰਾ। ”” 
- ਆਸਾ ਨਾਮ, ੪, ੩ : ੧ (486) 


“ਹਰਿ ਤਿਨ ਕਾ ਦਰਸਨ ਨਾ ਕਰਹੁ ਜੋ ਦੂਜੈ ਭਾਇ ਚਿਤੁ ਲਾਹੀ। ” 
- ਗਉ ੪, ਵਾਰ ੧੫ਸ, ੪, ੨ : ੧੦ (309) 
(2) ਮੁਕਾ ਦਿੱਤੀ, ਛੱਡ ਦਿੱਤੀ 
“ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਬਿਡਾਣੀ ਲਾਹੀ। ”” 
- ਗੂਜ ੫, ੧੯, ੨ : > (500) 
(3) ਦੂਰ ਕੀਤੀ, ਉਤਾਰੀ 
“ਕੁਲ ਸਮੂਹ ਉਧਰੇ ਖਿਨ ਭੀਤਰ ਜਨਮ __ਜਨਮ ਕੀ ਮਲੁ ਲਾਹੀ। ”” 
- ਬਿਲਾ ੫, ੧੦੦, ੧ : ੧ (824) 


ਲਾਹੀਅਨੁ --- ਦੁਰ ਕੀਤੀ, ਤ੍ਰਿਪਤ ਕੀਤੀ 


“ਸਭੇ ਕਾਜ ਸਵਾਰਿਅਨੁ ਲਾਹੀਅਨੁ ਮਨ ਕੀ ਭੁਖ ਜੀਉ। ” 
- ਸਿਰੀ ੫, ਅਸ ੨੯, ੭ : ੩ (73) 


“ਓਟ ਗੋਵਿੰਦ ਗੋਪਾਲ ਰਾਇ ਸੇਵਾ ਸੁਆਮੀ ਲਾਹੁ । ” 
- ਮਾਝ ੫, ਬਾਰਾ ੧੧ : ੩ (135) 
(2) ਲਾਉਂਦਾ ਹੈ 
“ਆਪੇ ਆਪਿ ਉਪਾਇਦਾ ਪਿਆਰਾ ਸਿਰਿ ਆਪੇ ਧੰਧੜੈ ਲਾਹੁ । ”” 
- ਸੋਰ ੪, ੧, ੩ : ੧ (604) 


ਲਾਹਾ, ਲਾਭ 
“ਧਰਤੀ ਭਾਰਿ ਨ ਬਿਆਪਈ ਉਨ ਕਉ ਲਾਹੂ ਲਾਹਿ। ”” 
- ਰਾਮ ੫, ਵਾਰ ੨੦ ਸ, ੫, ੧ : ੨ (965) 


““ਗਰਧਪ ਵਾਂਗੂ ਲਾਹੇ ਪੇਟਿ।” (ਪੇਟ ਵਿਚ ਉਤਾਰਦਾ ਹੈ ਭਾਵ ਪੇਟ ਭਰਦਾ ਹੈ।) 
- ਗਉਂ ੫, ੧੦੭", ੧: ੨ (201) 
(2) ਲਾਭ, ਨਫਾ 
“ਜੋਤੀ ਜੋਤਿ ਸਮਾਣੀ ਭੀਤਰਿ ਤਾ ਛੋਡੇ ਮਾਇਆ ਕੇ ਲਾਹੇ । ”” 
- ਆਸਾ ੧, ੮, ੨ : ੨ (351) 





3831 


“ਜੋ ਇਤੁ ਲਾਹੈ ਲਾਇਅਨੁ ਭਗਤੀ ਦੇਇ ਭੰਡਾਰ । ” 
- ਆਸਾ ੩, ੩੪, ੩ : ੨ (428) 
(2) ਦੂਰ ਕਰ ਦੇਵੇ 
“ਕੋਈ ਐਸੋ ਰੇ ਭੇਟੈ ਸੰਤੁ ਮੇਰੀ ਲਾਂਹੈ ਸਗਲ ਚਿੰਤ ਠਾਕੁਰ ਸਿਉ ਮੇਰਾ ਰੰਗੁ 
ਲਾਵੈ । ? 
- ਧਨਾ ੫, ਅਸ ੧, ੨ : ੨ (687) 
(3) ਲਭਦਾ ਹੈ, ਇਛੁਕ ਹੈ 
“ਅਨ ਰਸ ਨਹੀ ਚਾਹੇ ਏਕੈ ਹਰਿ ਲਾਹੈ । ”” 
- ਬਿਲਾ ੫, ੧੨੯, ੧ : ੨ (830) 
ਪਛਮੀ ਪੰਜਾਬ ਦਾ ਇਕ ਸੁਪ੍ਰਸਿਧ ਨਗਰ 
“ਲਾਹੌਰ ਸਹਰੁ ਅੰਮ੍ਤਸਰੁ ਸਿਫਤੀ ਦਾ ਘਰੁ । ” 
- ਸਲੋ ੧, ੨੮ : ੧(1412) 
(1) ਲਕੜੀ, ਬਾਲਨ 
“ਕਬੀਰ ਹਾਡ ਜਰੇ ਜਿਉ ਲਾਕਰੀ ਕੇਸ ਜਰੇ ਜਿਉ ਘਾਸੁ। ” 
- ਸਲੋ ਕਬ, ੩੬ : ੧ (1366) 
(2) ਲਕੜੀ ਭਾਵ ਸੋਟੀ (ਸਹਾਰਾ) 
“ਸੋ ਹਰਿ ਅੰਧੁਲੇ ਕੀ ਲਾਕਰੀ। ”? 
- ਗੋਂਡ ਨਾਮ, ੫, ੧ : ੪ (874) 


(1) ਲਖਾਂ, ਬੇਅੰਤ, ਬਹੁਤ 


“ਲਾਖ ਕੋਟ ਖੁਸੀਆ ਰੰਗ ਰਾਂਵੈ ਜੋ ਗੁਰ ਲਾਗਾ ਪਾਈ ਜੀਉ। ” 
- ਮਾਝ ੫, ੨੩, ੧ : ੩ (101) 


“ਲਾਖ ਕਰੋਰੀ ਬੰਧੁ ਨ ਪਰੈ। ? 
- ਗਉਂ ੫. ਸੁਖ ੨, ੨ : ੨ (264) 
(2) ਲਖ, ਗਿਣਤੀ ਦੀ ਇਕ ਇਕਾਈ 
“ਕਿਨਹੂ ਲਾਖ ਪਾਂਚ ਕੀ ਜੋਰੀ। ” 
- ਗਉਂ ਕਬ, ੬੦, ੩ : ੧ (337) 
“ਲਾਖ ਜਿਹਵਾ ਦੇਹੁ ਮੇਰੇ ਪਿਆਰੇ ਮੁਖੁ ਹਰਿ ਆਰਾਧੇ ਮੇਰਾ ਰਾਮ। ? 
- ਸੂਹੀ ੫, ਛੰਤ ੬, ੧ : ੨ (780) 
(3) ਦ੍ਰਿਸ਼ਟਮਾਨ, ਪੁਤਖ 
“ਭੈ ਨਿਰਭਉ ਮਾਣਿਅਉ ਲਾਖ ਮਹਿ ਅਲਖੁ ਲਖਾਯਉ। ”? 
- ਸਵ ੫. ਕਲ ੮ : ੧ (1408) 


(1) ਲਖਾਂ ਦਾ 
“ਰਤਨ ਗਾਹਕੁ ਗੁਰੁ ਸਾਧੂ ਦੇਖਿਓ ਤਬ ਰਤਨੁ ਬਿਕਾਨੋ ਲਾਖਾ। ” 
- ਜੈਤ ੪, ੨, ੧: ੨ (696) 
(2) ਲਖਿਆ, ਜਾਣਿਆ 
“ਮਨਮੁਖ ਕੋਠੀ ਅਗਿਆਨੁ ਅੰਧੇਰਾ ਤਿਨ ਘਰਿ ਰਤਨੁ ਨ ਲਾਖਾ। ” 
- ਜੈਤ ੪, ੨, ੨ : ੧ (696) 





3832 


ਲਾਖਿਆ ---- ਲਖਿਆ, ਸਮਝਿਆ, ਬੁਝਿਆ, ਜਾਣਿਆ 
“ਸਭ ਅੰਦਰਿ ਇਕੁ ਵਰਤੈ ਕਿਨੈ ਵਿਰਲੈ ਲਾਖਿਆ। ”” 
- ਵਡ ੪, ਵਾਰ ੨੦ : ੪ (594) 
ਸਮਝੀ, ਜਾਣੀ 
“ਤੂ ਬੇਅੰਤੁ ਪਾਰਬ੍ਰਹਮ ਸੁਆਮੀ ਗਤਿ ਤੇਰੀ ਜਾਇ ਨ ਲਾਖੀ। ” 
= ਸਾਰ ੫, ੧੨੧, ੧ 3 ੧ (1227) 
ਲਾਖੀਐ ---- ਸਮਝੀਐ, ਜਾਣੀਐ 
“ਨਾਨਕ ਹਰਿ ਗੁਣ ਗਾਇ ਅਲਖੁ ਪਰ੍ਭੁ ਲਾਖੀਐ। ”” 
- ਸਿਰੀ ੪, ਵਾਰ ੨੦ : ੫ (91) 


ਲਾਖੀਣਾ ---- ਲਖਪਤੀ 
“ਆਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ। ”” 
- ਆਸਾ ਧਨਾ, ੨, ੧ : ੨ (487) 


(1) ਲਖ 
“ਭਾਗਹੀਣ ਮਨਮੁਖਿ ਨਹੀ ਲੀਆ ਤ੍ਿ ਓਲੈ ਲਾਖੁ ਛਪਾਇਆ। ”? 

- ਰਾਮ ੪, ੧, ੩ : ੨ (880) 
“ਮਨਮੁਖ ਤ੍ਰਿਸਨਾ ਭਰਿ ਰਹੇ ਮਨਿ ਆਸਾ 
ਦਹ ਦਿਸ ਬਹੁ ਲਾਖੁ। ” (ਲਖਾਂ ਹੀ, ਬੇਅੰਤ) 

ਦੇ ਮੀਰ 18, ਇੰ; ਤੀ 1 (9071 
(ਮਹਾਨ ਕੋਸ਼ ਅਰਥ “ਮੰਤਵ, ਇਰਾਦਾ, ਲਕਸ਼” ਕਰਦਾ ਹੈ) 
“ਇਕਹੁ ਜਿ ਲਾਖ ਲਖਹੁ ਅਲਖੁ ਹੈ ਇਕੁ ਇਕੁ ਕਰਿ ਵਰਨਿਅਉ। ” 

- ਸਵ ੩, ੧੨ : ੫ (1394) 

(2) ਲਾਸ਼ 
“ਕਬੀਰ ਐਸਾ ਜੰਤੁ ਇਕੁ ਦੇਖਿਆ ਜੈਸੀ ਧੋਈ ਲਾਖੁ । ” 

- ਸਲੋ ਕਬ, ੧੩੯ : ੧ (1371) 


(1) ਲਖਦਾ ਹੈ, ਸਮਝਦਾ ਹੈ, ਬੁਝਦਾ ਹੈ 
“ਤਾ ਕੀ ਗਤਿ ਮਿਤਿ ਕੋਇ ਨ ਲਾਖੇ।” 


- ਗਉਂ ੫. ਸੁਖ ੧੭, ੪ : ੬ (285) 
(2) ਲਖਾਂ ਹੀ 
“ਭਸਮ ਕਰੈ ਲਸਕਰ ਕੋਟਿ ਲਾਖੈ। ? 
- ਗਉ ੫. ਸੁਖ ੧੭, ੫ : ੨ (285) 
(1) ਲਗਦਾ ਹੈ, ਜੁੜਦਾ ਹੈ। 
“ਹਰਿ ਚਰਣੀ ਤਾ ਕਾ ਮਨੁ ਲਾਗ। ”” 
- ਗਉਂ ੫, ੧੫੯, ੪ : ੨ (198) 
(2) ਲਗੀ ਹੈ 
“ਜਹ ਕੀ ਉਪਜੀ ਤਾ ਰਚੀ ਪੀਵਤ ਮਰਦਨ ਲਾਗ । ”? 
- ਗਉ ਕਬ, ੬੪, ੩ : ੧ (337) 
(3) ਲਗਦੀ, ਪੋ'ਹਦੀ 





3833 


“ਜੋ ਨਰ ਪੀਰਿ ਨਿਵਾਜਿਆ ਤਿਨਾ ਅੰਚ ਨ ਲਾਗ। ”? 
- ਰਾਮ ੫, ਵਾਰ ੨੧ਸ, ੫, ੧: ੨ (966) 

(4) ਲਗ ਪਏ 
“ਪ੍ਰਭ ਸੰਗੀ ਮਿਲਿ ਖੇਲਨ ਲਾਗ। ”” 

- ਬਸੰ ੫, ੧, ੨ : ੨ (1180) 
(5) ਲਗੀ 
“ਖਿੰਥਾ ਜਲਿ ਕੋਇਲਾ ਭਈ ਤਾਗੇ ਆਂਚ ਨ ਲਾਗ। ”? 

- ਸਲੋ ਕਬ, ੪੭ 2: ੨ (1366) 


“ਸਤਿਗੁਰੁ ਸੇਵਨਿ ਆਪਣਾ ਹਉ ਤਿਨ ਕੈ ਲਾਗਉ ਪਾਇ। ?” 
- ਸਿਰੀ ੩, ੫੪, ੪ : ੩ (35) 
(2) ਜੁੱਟ ਜਾਵਾਂ 
“ਕਰਿ ਕਿਰਪਾ ਲਾਗਉ ਤੇਰੀ ਸੇਵ। ” 
- ਗਉ ੫, ੧੩੯, ੧ : ੨ (193) 
(3) ਲਗ ਜਾਵੇ, ਪੈ ਜਾਵੇ 
“ਚਰਨ ਕਮਲ ਸਿਉ ਲਾਗਉ ਨੇਹੁ । ” 
- ਧਨਾ ੫, ੫੮, ੨ : ੧ (684) 
(4) ਲਗੇ 
“ਆਗਿਆ ਤੁਮਰੀ ਮੀਠੀ ਲਾਗਉ ਕੀਓ ਤੁਹਾਰੋ ਭਾਵਉ। ” 
- ਟੋਡੀ ੫, ੫, ੨ : ੧ (713) 


ਲਾਗਈ _---- ਲਗਦੀ, ਲਗਦਾ 
“ਸਾਚੇ ਮੈਲੁ ਨ ਲਾਗਈ ਮਨੁ ਨਿਰਮਲੁ ਹਰਿ ਧਿਆਇ। ” 
- ਸਿਰੀ ੩, ੪੦, ੨ : ੧ (29) 
“ਮੋਹਿ ਜਮ ਡੰਡੁ ਨ ਲਾਗਈ ਤਜੀਲੇ ਸਰਬ ਜੰਜਾਲ। ” 
- ਗਉ ਰਵਿ, ੧, ੩ : ੨ (346) 
“ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ। ” (ਪੇੱਹਦੀ) 
- ਸਲੋ ਕਬ, ੧੫੮ : ੨ (1372) 


“ਸਤਸੰਗਿ ਪਾਈਐ ਹਰਿ ਧਿਆਈਐ ਬਹੁੜਿ ਦੂਖੁ ਨ ਲਾਗਏ । ” 
- ਕਾਨ ੫, ਛੰਤ ੧, ੨ : ੪ (1312) 


-<=- ਲਗਦੀ ਹੈ 
“4ਮੰਤਰਿ ਸਹਸਾ ਬਾਹਰਿ ਮਾਇਆ ਨੈਣੀ ਲਾਗਸਿ ਬਾਣੀ। ” 
- ਰਾਮ ੧, ੨, ੪ : ੧ (877) 


“ਤੁਮ ਲਾਵਹੁ ਤਉ ਲਾਗਹ ਸੇਵ। ” 
- ਗਉ ੫, ੮੩, ੧ : ੧ (180) 





3834 


(1) ਲਗੇ, ਰੁਝੇ, ਰੁਚਿਤ ਹੋਏ 
“ਖਸਮੁ ਬਿਸਾਰਿ ਆਨ ਕੰਮਿ ਲਾਗਹਿ। ? 
- ਗਉ ੫. ੧੪੫, ੧ : ੧ (195) 
(2) ਲਗੇ, ਚੰਬੜੇ 
“ਬਿਸਰਤ ਨਾਮ ਐਸੇ ਦੋਖ ਲਾਗਹਿ ਜਮੁ ਮਾਰਿ ਸਮਾਰੇ ਨਰਕਿ ਖਰੇ। ? 
- ਮਾਰੂ ੧, ਅਸ ੮, ੮ : ੨ (1014) 
(3) ਲਗਦੇ 
“ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ। ” 
- ਸਲੋ ਕਬ, ੩੦ : ੨ (1366) 
(1) ਲਗਦੇ ਹੋ, ਰੁਚਿਤ ਹੁੰਦੇ ਹੋ 
“ਐਸਾ ਪੁਭੁ ਤਿਆਗਿ ਅਵਰ ਕਤ ਲਾਗਹੁ । ” 
- ਗਉ ੫. ਸੁਖ ੬, ੬ : ੯ (270) 
“ਮੰਨੂ ਧੋਵਹੁ ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ। ”” 
- ਰਾਮ ੩, ਅੰਨ ੧੮ : ੪ (919) 
(2) ਲਗੋ 
“ਜਗਤ ਉਧਾਰਨ ਸਾਧ ਪਭ ਤਿਨ ਲਾਗਹੁ ਪਾਲ। ”” 
- ਬਿਲਾ ੫, ੪੧, ੨:੧(811) 


ਲਗਣ, ਜੁੜਨ 
“ਦੂਜਾ ਭਾਉ ਨ ਦੇਈ ਲਿਵ ਲਾਗਣਿ ਜਿਨਿ ਹਰਿ ਕੇ ਚਰਣ ਵਿਸਾਰੇ। ” 


- ਬਿਲਾ ੩, ੧, ੧ : ੧ (796) 


੧ (195) 


- ਗਉਂ ਕਬ, ੬੨, ੧ : ੨ (337) 
“ਲਾਗਤ ਹੀ ਭੁਇ ਮਿਲਿ ਗਇਆ ਪਰਿਆ ਕਲੇਜੇ ਛੇਕੁ। ” 

- ਸਲੋ ਕਬ, ੧੫੭ : ੨ (1372) 
“ਕਬੀਰ ਚੋਟ ਸੁਹੇਲੀ ਸੇਲ ਕੀ ਲਾਗਤ ਲੇਇ ਉਸਾਸ। ” 

- ਸਲੋ ਕਬ, ੧੮੩ : ੧ (1374) 


€) 


ਲੰਡਾ ਕੇ 
“ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ। ? 
- ਗੋਂਡ ਨਾਮ, ੭, ੧ : ੨ (875) 


“ਬਿਘਨੁ ਨ ਕੋਊ ਲਾਗਤਾ ਗੁਰ ਪਹਿ ਅਰਦਾਸਿ। ” 
- ਬਿਲਾ ੫, ੬੩, ੧ : ੧ (817) 





3835 


“ਮੋਹਿ ਲਾਗਤੀ ਤਾਲਾ ਬੇਲੀ । ” 
- ਗੋਂਡ ਨਾਮ, ੪, ੧ : ੧ (874) 


“ਕੋਟਿ ਬਿਘਨ ਤਿਸੁ ਲਾਗਤੇ ਜਿਸ ਨੋ ਵਿਸਰੈ ਨਾਉ। ” 
- ਗੂਜ ੫, ਵਾਰ ੧ਪਸ, ੫, ੧ : ੧ (522) 


“ਲਵੈ ਨ ਲਾਗਨ ਕਉ ਹੈ ਕਛੂਐ ਜਾ ਕਉ ਫਿਰਿ ਇਹੁ ਧਾਵੈ । ” 
- ਧਨਾ ੫, ੭, ੧ : ੧ (672) 


ਲਗਨਾ 
“ਲਾਗਨਾ ਲਾਗਨੁ ਨੀਕਾ ਗੁਰ ਚਰਣੀ ਮਨੁ ਲਾਗਨਾ। ”” 
- ਮਾਰੂ ੫, ਅਸ ੪, ੬ : ੧ (1018) 


- ਸਿਰੀ ੩, ੩੪, ੨ : ੩ (26) 
“ਬਾਹਰਿ ਜਨਮੁ ਭਇਆ ਮੁਖਿ ਲਾਗਾ ਸਰਸੇ ਪਿਤਾ ਮਾਤਾ ਥੀਵਿਆ। ” (ਮਥੇ ਲਗਾ, 
ਸਾਹਮਣੇ ਆਇਆ) 
- ਸਿਰੀ ੪, ਪਹ ੩, ੧ : ੪ (76) 
(2) ਲਗਾਂ 
“ਮਨੁ ਤਨੁ ਅਰਪੀ ਸਿਰੁ ਦੇਈ ਤਿਨ ਕੈ ਲਾਗਾ ਪਾਇ। ” 
- ਸਿਰੀ ੩, ੬੨, ੩ : ੨ (38) 
(3) ਰੁਚਿਤ ਹੋਇਆ 
“ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਹਾ ਮਨੁ ਲਾਗਾ ਦੂਜੈ ਭਾਇ। ”? 
੍‌੍ - ਸਿਰੀ ੪, ਪਹ ੩, ੨ : ੧ (76) 


(4) ਮਹਿਸੂਸ ਹੋਇਆ 
“ਜਾ ਕੈ ਮਨਿ ਲਾਗਾ ਪ੍ਰਭੁ ਮੀਠਾ। ? 


- ਗਉ ੫. ਸੁਖ ੫, ੧ : ੭ (268) 
(5) ਲਗਾ, ਜੁਟ ਗਿਆ 
“ਮਨੁ ਤਨੁ ਸੀਤਲੁ ਸਾਂਤਿ ਸਹਜ ਲਾਗਾ ਪੁਭ ਕੀ ਸੇਵ। ” 

- ਗਉ ੫. ਥਿਤੀ ੧੫ : ੨ (300) 
(6) ਲਗਾ ਹੋਇਆ, ਚੰਬੜਿਆ ਹੋਇਆ 
“ਕਹੁ ਰੇ ਪੰਡਿਤ ਅੰਬਰੁ ਕਾ ਸਿਉ ਲਾਗਾ। ? 

- ਗਉ ਕਬ, ੨੯, ੧ : ੧ (329) 
(7) ਆਰੰਭ ਹੋਇਆ 
“ਸੋ ਦਿਨੁ ਆਵਨ ਲਾਗਾ। ” 

- ਧਨਾ ਕਬ, ੨, ੧ : ੧ (692) 
(8) ਭਾਵ ਅਸਰ ਹੁੰਦਾ 





3836 


“ਕਬੀਰ ਗੁਰੁ ਲਾਗਾ ਤਬ ਜਾਨੀਐ ਮਿਟੈ ਮੋਹੁ ਤਨ ਤਾਪ। ”? 
- ਸਲੋ ਕਬ, ੧੮੯ : ੧ (1374) 


“ਅੰਤਰਿ ਲਾਗਿ ਨ ਤਾਮਸੁ ਮੂਲੇ ਵਿਚਹੁ ਆਪੁ ਗਵਾਏ । ” 
- ਸਿਰੀ ੩, ੪੧, ੩ : 
“ਮਨਮੁਖ ਫਿਰਹਿ ਨ ਜਾਣਹਿ ਸਤਿਗੁਰੁ ਹਉਮੈ ਅੰਦਰਿ ਲਾਗਿ। ” 
- ਸਿਰੀ ੩, ੪੧: ੪: 
(ਮਹਾਨਕੋਸ਼ ਅਰਥ ਅਗਨੀ ਕਰਦਾ ਹੈ) 
(2) ਲਗ ਕੇ 
“ਜਿਨੀ ਮੇਰਾ ਪਿਆਰਾ ਰਾਵਿਆ ਤਿਨ ਪੀਛੇ ਲਾਗਿ ਫਿਰਾਉ। ”” 
- ਸਿਰੀ ੪, ੬੮, ੧੨੬41) 
(3) ਜੁੜ ਕੇ 
“ਕਰਿ ਸਿਦਕੁ ਕਰਣੀ ਖਰਚੁ ਬਾਧਹੁ ਲਾਗਿ ਰਹੁ ਨਾਮੇ। ? 
- ਸਿਰੀ ੧, ਅਸ ੧੭, ੧ : ੨ (64) 
“ਲਾਗਿ ਪਰੇ ਤੇਰੇ ਦਾਨ ਸਿਉ ਨਹ ਚਿਤਿ ਖਸਮਾਰੇ । ” 
- ਬਿਲਾ ੫, ੩੪, ੩ : ੨ (809) 
(4) ਪਿੱਛਾ 
“ਕਰਿ ਕਿਰਪਾ ਟਹਲ ਹਰਿ ਲਾਇਓ ਤਉ ਜਮਿ ਛੋਡੀ ਮੋਰੀ ਲਾਗਿ। ? 
- ਜੈਤ ੫, ੫, ੧: ੨ (701) 
(5) ਪਾਹ, ਲਾਗ (ਸ਼ਬਦਾਰਥ ਦਰਪਣ, ਨਿਰਣੈ); ਲਗਨ, ਪਿਆਰ, ਪ੍ਰੀਤ (ਮਹਾਨ 
ਕੋਸ਼) 
“ਭੈ ਬਿਨੁ ਲਾਗਿ ਨ ਲਗਈ ਨਾ ਮਨੁ ਨਿਰਮਲੁ ਹੋਇ। ”” 
- ਆਸਾ ੩, ਅਸ ੩੧, ੪ : ੧ (427) 
“ਲਗੀ ਲਾਗਿ ਸੰਤ ਸੰਗਾਰਾ। ”? 


- ਮਾਰੂ ੫, ਸੋਲਾ ੯, ੧੫ : ੨ (1081) 


(6) ਲਗ ਗਿਆ 
“ਜਨ ਨਾਨਕ ਸਰਬ ਸੁਖ ਪਾਏ ਮੋਰੋ ਹਰਿ ਚਰਨੀ ਚਿਤੁ ਲਾਗਿ। ” 
- ਜੈਤ ੫, ੫, ੨ 2 ੨ (701) 
(7) ਲਗਦਾ ਭਾਵ ਪੈਦਾ 
“ਗੁਰਮੁਖਿ ਚੋਰੁ ਨ ਲਾਗਿ ਹਰਿ ਨਾਮਿ ਜਗਾਈਐ। ” 
- ਸੂਹੀ ੧, ਅਸ ੪, ੬ : ੧ (752) 
(8) ਲਗੀ ਹੋਈ 
“ਕਾਇਆ ਅਹਰਣੁ ਮਨੁ ਵਿਚਿ ਲੋਹਾ ਪੰਚ ਅਗਨਿ ਤਿਤੁ ਲਾਗਿ ਰਹੀ। ? 
- ਮਾਰੂ ੧, ੩, ੩ : ੧ (990) 
ਲਾਗਿਉ ---- ਲਗਾ ਹੈ, ਵਲ ਰੁਚਿਤ ਹੈ' 
“ਸਾਚ ਛਾਡਿ ਕੈ ਝੁਠਹ ਲਾਗਿਉ ਜਨਮ ਅਕਾਰਥੁ ਖੋਇਓ। ” 
੍‌ - ਸੋਰ ੯, ੧੦, ੧ : ੧ (633) 


ਲਾਗਿਓ ---- (1) ਲਗਾ ਹੈ 





3837 


“ਸੰਪਤ ਹਰਖੁ ਨ ਆਪਤ ਦੂਖਾ ਰੰਗੁ ਠਾਕੁਰੈ ਲਾਗਿਓ। ” 
- ਗਉ ੫, ੧੬੦", ੧: ੨ (215) 
“ਜਹਾ ਸਾ ਕਿਛੁ ਤਹਾ ਲਾਗਿਓ ਤਿਲੁ ਨ ਸੰਕਾ ਮਾਨ। ” (ਲਗਦੀ ਹੈ) 
- ਮਾਰੂ ੫, ਅਸ ੩, ੬ : ੨ (1018) 
(2) ਲਗਦੀ ਹੈ, ਜਾਪਦੀ ਹੈ, ਅਨੁਭਵ ਹੁੰਦੀ ਹੈ 
“ਹਾਰ ਕਜਰ ਬਸਤ੍ਰ ਅਨਿਕ ਸੀਗਾਰ ਰੇ ਬਿਨੁ ਪਿਰ ਸਭੈ ਬਿਖੁ ਲਾਗਿਓ। ”” 
- ਸਾਰ ੫, ੫, ੧: ੨ (1203) 
ਲਾਗਿਆ ---- ਲਗਾ, ਜੁੜ ਗਿਆ 
“ਸਬਦਿ ਰਵੇ ਮਨੁ ਹਰਿ ਸਿਉ ਲਾਗਿਆ। ” 
- ਗਉ ੧, ਅਸ ੧, ੩ : ੨ (221) 
“ਰਾਮ ਨਾਮਿ ਮਨੁ ਲਾਗਿਆ। ? (ਲੀਨ ਹੋ ਗਿਆ) 
- ਸੋਰ ੫, ੭੨, ੨ : ੧ (627) 
ਲਾਗਿਬਾ ---- ਲਗ ਪੈੱਦਾ ਹੈ 
“ਸਤਿਗੁਰੁ ਸਾਜਨੁ ਪੁਰਖੁ ਵਡ ਪਾਇਆ ਹਰਿ ਰਸਕਿ ਰਸਕਿ ਫਲ ਲਾਗਿਬਾ। ” 
- ਜੈਤ ੪, ੪, ੧ : ੧ (697) 
“ਮੇਰਾ ਮਨੁ ਰਾਮਨਾਮ ਰਸਿ ਲਾਗਿਬਾ। ” (ਲਗ ਗਿਆ ਭਾਵ ਮਗਨ ਹੋ ਗਿਆ ਹੈ) 
- ਜੈਤ ੪, ੪, ੧ : ੧ (697) 


ਲਾਗਿਲਾ ---- ਲਗਦਾ ਹੈ, ਮਹਿਸੂਸ ਹੁੰਦਾ ਹੈ 
“ਬਾਵਨ ਬੀਖੂ ਬਾਨੈ ਬੀਖੇ ਬਾਸੁ ਤੇ ਸੁਖ ਲਾਗਿਲਾ। ” 


- ਪ੍ਰਭਾ ਨਾਮ, ੨, ੨ ! ੧ (1351) 


(1) ਲਗੀ, ਰੁਚਿਤ ਹੋਈ 
“ਅੰਤਰਿ ਲਾਗੀ ਜਲਿ ਬੁਝੀ ਪਾਇਆ ਗੁਰਮੁਖਿ ਗਿਆਨੁ। ”? 
- ਸਿਰੀ ੧, ੧੮, ੧ : ੨ (20) 
“ਤ੍ਰਿਸਨਾ ਲਾਗੀ ਰਚਿ ਰਹਿਆ ਅੰਤਰਿ ਹਉਮੈ ਕੂਰਿ। ” (ਲਗੀ ਹੈ) 
- ਸਿਰੀ ੫, ੮੪, ੨ : ੨ (47) 
(2) ਲਗੀ, ਅਨੁਭਵ ਹੋਈ, ਜਾਪੀ 
“ਗੁਰਮੁਖਿ ਬਾਣੀ ਮੀਠੀ ਲਾਗੀ। ”” 
- ਗਉ ੩, ਅਸ ੭, ੬ : ੧ (232) 
(3) ਲਗੀ, ਚੰਬੜੀ 
“ਮਨ ਕਰਹਲਾ ਅਤਿ ਨਿਰਮਲਾ ਮਲੂ ਲਾਗੀ ਹਉਮੈ ਆਇ। ”? 
- ਗਉ ੪, ਕਰ ੧, ੩ : ੧ (234) 
“ਲਾਗੀ ਮੈਲੁ ਮਿਟੈ ਸਚ ਨਾਇ। ”” (ਲਗੀ ਹੋਈ) 
- ਆਸਾ ੧, ੧੩, ੧ : ੩ (352) 
(4) ਜੁੜੀ, ਜੁੜ ਗਈ 
“ਰਾਮ ਨਾਮ ਸੰਗਿ ਤਿਨਿ ਲਿਵ ਲਾਗੀ। ? 
- ਗਉ ੫. ਸੁਖ ੧੦, ੬ : ੨ (276) 
(5) ਲਗੀ ਹੋਈ, ਵਜੀ ਹੋਈ 





3838 


“ਲਾਗੀ ਹੋਈ ਸੁ ਜਾਨੈ ਪੀਰ। ? 

- ਗਉ ਕਬ, ੨੧, ੧ : ੧ (327) 
(6) ਛੂੰਹਦੀ, ਪੌੱਹਦੀ 
“ਸੁਨਿ ਮਨ ਮਗਨ ਭਏ ਹੈ ਪੂਰੇ ਮਾਇਆ ਡੋਲ ਨ ਲਾਗੀ। ” 

- ਗਉਂ ਕਬ, ੫੩, ੪ : ੧ (335) 


“ਗੁਰੂ ਕੀ ਸੇਵਾ ਦੂਖੁ ਨ ਲਾਗੀ। ” 


- ਗੋਂਡ ੫, ੯, ੪ : ੨ (865) 
(7) ਸਹਾਇਕ ਕਿਰਿਆ 
“ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ? 
- ਆਸਾ ੧, ਵਾਰ ੧ਸ, ੧, ੧ : ੨ (463) 
(8) ਲਗ ਗਈ, ਜੁਟ ਗਈ 
“ਜਿਤੁ ਲਾਈ ਤਿਤੁ ਲਾਗੀ। ”” 
- ਸੋਰ ਕਬ, ੫, ੩ : ੪ (655) 
(9) ਪਰਵਾਨ ਹੋਈ 
“ਤਾ ਸੋਹਾਗਣਿ ਜਾਣੀਐ ਲਾਗੀ ਜਾ ਸਹੁ ਧਰੇ ਪਿਆਰੋ । ”” 
- ਤਿਲੰ ੧, ੪, ੧: ੫ (722) 
(10) (ਆ) ਪੁਜੀ 
“ਅਉਘਟ ਕੀ ਘਟ ਲਾਗੀ ਆਇ। ” 
- ਭੈਰ ਨਾਮ, ੧੦, ੨੧ : ੨ (1166) 


ਲਾਗੀਆ ---- ਜੁੜੀ ਹੈ 
“ਸਤਸੰਗਿ ਜਾਗੇ ਨਾਮਿ ਲਾਗੇ ਏਕ ਸਿਉ ਲਿਵ ਲਾਗੀਆ। ”? 
- ਕਾਨ ੫, ਛੰਤ ੧, ੧: ੪ (1312) 


ਲਾਗੀਐ ---- (1) ਜੁਟ ਜਾਈਐ, ਲਗ ਜਾਈਐ 
“ਆਉ ਸਖੀ ਸੰਤ ਪਾਸਿ ਸੇਵਾ ਲਾਗੀਐ। ”” 
- ਆਸਾ ੫. ਛੰਤ ੭, ੩ : ੧ (457) 
(2) ਜੁੜੀਏ 
“ਸੋ ਪੁਭੁ ਤਜਿ ਕਤ ਲਾਗੀਐ ਜਿਸੁ ਬਿਨੁ ਮਰਿ ਜਾਈਐ ਰਾਮ। ” 
- ਬਿਲਾ ੫, ਛੰਤ ੪, ੨ : ੧ (848) 


“ਉਪਾਵ ਸਿਆਣਪ ਸਗਲ ਛਡਿ ਗੁਰ ਕੀ ਚਰਣੀ ਲਾਗੁ । ”” 

- ਸਿਰੀ ੫, ੭੮, ੩ : ੨ (45) 
“ਗੁਰੁ ਪੂਰਾ ਆਰਾਧਿ ਨਿਤ ਇਕਸੁ ਕੀ ਲਿਵ ਲਾਗੁ । ” (ਜੁਟਜਾ) 

- ਸਿਰੀ ੫, ੭੯, ੧ : ੨ (45) 
“ਨਾਮ ਸੰਗਿ ਤਾ ਕਾ ਮਨੁ ਲਾਗੁ। ” (ਜੁੜ ਜਾਂਦਾ ਹੈ) 

- ਗਉਂ ੫, ੧੧੮, ੪ : ੨ (189) 





3839 


“ਲਾਗੁ ਗਲੇ ਸੁਨੂ ਬਿਨਤੀ ਮੇਰੀ। ” (ਲਗ, ਮਿਲ) 
- ਆਸਾ ਕਬ, ੩੫, ੧ : ੨ (484) 

ਵੈਰ ਨਾਲ ਪਿਛੇ ਪੈ ਜਾਣ ਵਾਲੇ, ਖੇੜੇ ਪੈ ਜਾਣ ਵਾਲੇ 

“ਅਉਗਣ ਫਿਰਿ ਲਾਗੂ ਭਏ ਕੂਰਿ ਵਜਾਵੈ ਤੂਰੁ । ” 
- ਸਿਰੀ ੧, ੧੫, ੧: ੨ (19) 


(1) ਪਏ, ਪੈਕੇ 
“ਦੁਬਿਧਾ ਲਾਗੇ ਪਚਿ ਮੁਏ ਅੰਤਰਿ ਤ੍ਰਿਸਨਾ ਅਗਿ। ”? 
- ਸਿਰੀ ੧, ੧੪, ੨ : ੨ (19) 
“ਸਾਕਤ ਬਧਿਕ ਮਾਇਆਧਾਰੀ ਤਿਨ ਜਨ ਜੋਹਨਿ ਲਾਗੇ। ? (ਲਗਦਾ ਹੈ) 
- ਗਉਂ ੪, ੬੨, ੪ : ੧ (172) 
(2) ਵਲ ਰੁਚਿਤ ਹੋਏ, ਜੁੜੇ, ਲਗੇ ਹਨ 
“ਜੋ ਸਚਿ ਲਾਗੇ ਸੇ ਅਨਦਿਨੁ ਜਾਗੇ ਦਰਿ ਸਚੈ ਸੋਭਾ ਪਾਵਣਿਆ। ” 
- ਮਾਝ ੩, ੩, ੧ : ੨ (110) 
“ਸਿਮਰਨ ਤੇ ਲਾਗੇ ਜਿਨ ਆਪਿ ਦਇਆਲਾ। ” 
- ਗਉ ੫. ਸੁਖ ੧, ੫ : ੯ (263) 
“ਕੇਤਕ ਸਿਧ ਭਏ ਲਿਵ ਲਾਗੇ। ” (ਜੁੜਨ ਨਾਲ) 
- ਗਉ ਕਬ, ੩੭, ੧ : ੨ (330) 
“ਹਰਿ ਕੰਠਿ ਲਾਗੇ ਦਿਨ ਸਭਾਗੇ ਮਿਲਿ ਨਾਹ ਸੇਜ ਸੋਹੰਤੀਆ। ” (ਲਗੇ, ਜੁੜੇ ਭਾਵ 
ਮਿਲੇ) 
- ਆਸਾ ੫. ਛੰਤ ੧੪, ੪ : ੪ (462) 
“ਹਮਰਾ ਮਨੁ ਮੋਹਿਓ ਗੁਰ ਮੋਹਨਿ ਹਮ ਬਿਸਮ ਭਈ ਮੁਖਿ ਲਾਗੇ। ” (ਭਾਵ ਦਰਸ਼ਨ 
ਕਰਕੇ) 
- ਦੇਵ ੪, ੧, ੧ : ੨ (527) 
(3) ਲਗਦੇ ਹਨ, ਮਿਲਦੇ ਹਨ 
“ਹਰਿ ਸੇਵਾ ਬਿਨੁ ਏਹ ਫਲ ਲਾਗੇ। ” 
- ਗਉ ੫. ਥਿਤੀ ੯ : ੭ (298) 
(4) ਅਨੁਭਵ ਹੋਏ 
“ਤਬ ਪ੍ਰਭ ਨਾਨਕ ਮੀਠੇ ਲਾਗੇ । ” 
- ਆਸਾ ੫, ੬੩, ੪ : ੨ (386) 


(5) ਲਗੇ, ਸ਼ੁਰੂ ਹੋਏ, ਆਰੰਭ ਹੋਏ 
“ਹੁਕਮੀ ਵਰਸਣ ਲਾਗੇ ਮੇਹਾ। ” (ਲਗਦਾ ਹੈ, ਸ਼ੁਰੂ ਹੁੰਦਾ ਹੈ) 
- ਮਾਝ ੫, ੩੪, ੧ : ੧ (104) 


ਅਸਾਰ ਬਹੈ । ” 
- ਆਸਾ ਕਬ, ੧੫, ੩ : ੧ (479) 
(6) ਛੂਹਿਆ, ਲਗਿਆ ਹੈ 
“ਧਨੁ ਧੰਨੁ ਤਿਨਾ ਕਾ ਗੁਰੂ ਹੈ ਜਿਸੁ ਅੰਮ੍ਰਿਤ ਫਲ ਹਰਿ ਲਾਗੇ ਮੁਖਾ। ? 
੍‌੍ - ਵਡ ੪, ਵਾਰ ੬ : ੫ (588) 





3840 


(7) ਵਜੇ, ਲਗੇ 
“ਪ੍ਰੇਮ ਕੇ ਸਰ ਲਾਗੇ ਤਨ ਭੀਤਰਿ ਤਾ ਭੂਮੁ ਕਾਟਿਆ ਜਾਈ। ” 
- ਸੋਰ ੪, ੯, ੧: ੨ (607) 
“ਫਿਰਿ ਵੇਲਾ ਹਥਿ ਨ ਆਵਈ ਜਮ ਕਾ ਡੰਡੁ ਲਾਗੇ। ” (ਲਗਦਾ ਹੈ) 
- ਮਾਰੂ ੩, ਵਾਰ ੧੩ : ੩ (1090) 


(8) ਲਗਿਆ ਹੋਇਆ, ਚੰਬੜਿਆ ਹੋਇਆ 
“ਜਨਮ ਜਨਮ ਕੇ ਲਾਗੇ ਬਿਖੁ ਮੋਰਚਾ ਲਗਿ ਸੰਗਤਿ ਸਾਧ ਸਵਾਰੀ। ? 

- ਧਨਾ ੪, ੧, ੨ : ੧ (666) 
“ਜਿਸ ਤੇ ਲਾਗੇ ਤਿਨਹਿ ਨਿਵਾਰੇ ਪਭ ਜੀਉ ਆਪਣੀ ਕਿਰਪਾ ਧਾਰੀ। (ਲਗੇ, 
ਪ੍ਰਾਪਤ ਹੋਏ) 


- ਰਾਮ ੫, ੮, ੨:੧(916) 
(9) ਲਗੇ, ਬੀਤ ਗਏ, ਲੰਘ ਗਏ 
“ਭਈ ਨਿਰਾਸੀ ਬਹੁਤੁ ਦਿਨ ਲਾਗੇ । ”” 

- ਸੂਹੀ ੫, ੫, ੩ : ੧ (737) 


(1) ਲਗਦਾ / ਜੁੜ ਜਾਂਦਾ ਹੈ 
“ਸੁਣਿਐ ਲਾਗੈ ਸਹਜਿ ਧਿਆਨੁ। ” 
- ਜਪੁ ੧, ੧੦ : ੪ 3) 
“ਸਚੀ ਬਾਣੀ ਸਿਉ ਚਿਤੁ ਲਾਗੈ ਆਵਣੁ ਜਾਣੁ ਰਹਾਏ । ? 
- ਸਿਰੀ ੩, ਅਸ ੨੨, ੫ : ੩ (67) 
“ਸਾਧ ਜਨਾ ਕੀ ਸੇਵਾ ਲਾਗੈ। (ਜੁਟ ਜਾਂਦੇ, ਲਗ ਜਾਂਦੇ) 
- ਗਉ ੫. ਸੁਖ ੩, ੫ : ੨ (266) 
(2) ਲਗਦੀ, ਮਹਿਸੂਸ ਹੁੰਦੀ, ਅਨੁਭਵ ਹੋਣਾ, ਉਪਜਣਾ, ਪੈਦਾ ਹੋਣਾ 
“ਸਾਚੈ ਨਾਮ ਕੀ ਲਾਗੈ ਭੂਖ । ? 
੍‌੍ - ਆਸਾ ੧, ੩, ੧: ੩ (9) 
“ਇਕੁ ਤਿਲੁ ਪਿਆਰਾ ਵਿਸਰੈ ਦੁਖੁ ਲਾਗੈ ਸੁਖੁ ਜਾਇ। ”? 
- ਸਿਰੀ ੧, ਅਸ ੧੦, ੫ : ੧ (59) 
“ਆਨ ਨ ਸਮਸਰਿ ਕੋਊ ਲਾਗੇ ਢੂਢਿ ਰਹੇ ਹਮ ਮੂਚਾ। ” 
- ਦੇਵ ੫, ੩੨, ੧ : ੨ (534) 
(3) ਅਸਰ ਕਰੇ, ਪ੍ਰਭਾਵਤ ਕਰੇ 
“ਇਤੁ ਤਨਿ ਲਾਗੈ ਬਾਣੀਆ। ?” 
- ਸਿਰੀ ੧, ੩੩, ੩ : ੧ (25) 
(4) ਵਜੇ, ਲਗੇ 
“ਜਿਨਿ ਗੁਰੁ ਸੇਵਿਆ ਆਪਣਾ ਜਮਦੂਤ ਨ ਲਾਗੈ ਡੰਡੁ । ? 
ਹੁ - ਸਿਰੀ ੫, ੯੦, ੪ : ੨ (353) 
“ਸਹਜੈ ਤੇ ਸੁਖੁ ਅਗਲੋ ਨਾ ਲਾਗੈ ਜਮਤੀਰੁ । ? 
- ਸਿਰੀ ੧, ਅਸ ੭, ੧ : ੩ (57) 
(5) ਲਗਦੀ ਹੈ, ਚੰਬੜਦੀ ਹੈ 
“ਸਚੇ ਮੈਲੁ ਨ ਲਗਈ ਮਲੁ ਲਾਗੈ ਦੂਜੈ ਭਾਇ। ” 
- ਸਿਰੀ ੪, ਵਾਰ ੧੨ਸ, ੩, ੧ : ੬ (87) 





3841 


“ਹਰਿ ਨਿਰਮਲੁ ਸਚੁ ਮੈਲੁ ਨ ਲਾਗੈ ਸਚਿ 
ਲਾਗੈ ਮੈਲੁ ਗਵਾਵਣਿਆ। (ਦੂਜੇ “ਲਾਗੈ” ਦੇ ਅਰਥ “ਜੁੜਨਾ? ਹੈ) 
੍‌੍ - ਮਾਝ ੩, ਅਸ ੧੨, ੪ : ੩ (116) 
(6) ਆਰੰਭੇ, ਕੰਮ ਕਰਨਾ ਸ਼ੁਰੂ ਕਰੇ 
“ਜੇਹੀ ਮਨਸਾ ਕਰਿ ਲਾਗੈ ਤੇਹਾ ਫਲੂ ਪਾਏ। ”” 
- ਮਾਝ ੩, ਅਸ ੧੨, ੨ : ੨ (116) 
“ਨਿਝਰੁ ਝੰਰੈ ਸਹਜ ਧੁਨਿ ਲਾਗੈ ਘਰ ਹੀ ਪਰਚਾ ਪਾਈਐ। ” (ਆਰੰਭ ਹੋਏ) 
- ਸੂਹੀ ੧, ੮, ੩ : ੨ (730) 
(7) ਭਾਵ ਵੇਖਣਾ 
“ਚਕਵੀ ਪ੍ਰੀਤਿ ਸੂਰਜ ਮੁਖਿ ਲਾਗੈ। 
ਲਾਗੈ । ? 
- ਗਉ ੪, ੪੨, ੨ : ੧; ੩ (164) 


(8) ਲਗਦੀ ਭਾਵ ਹੁੰਦੀ 
“ਕੋਟਿ ਪਤਿਤ ਉਧਾਰੇ ਖਿਨ ਮਹਿ ਕਰਤੇ ਬਾਰ ਨ ਲਾਗੈ ਰੇ ।” 
- ਗਉ ੫, ੧੩੭", ੨ : ੧ (209) 
“ਪ੍ਰਭ ਸਿਮਰਤ ਕਛੁ ਬਿਘਨੁ ਨ ਲਾਗੈ। ” (ਪੈਂਦੀ) 
- ਗਉ ੫. ਸੁਖ ੧, ੨ : ੫ (262) 
““ਪਾਹਰੂਅਰਾ ਛਬਿ ਚੋਰੁ ਨ ਲਾਗੇ। ” (ਭਾਵ ਪੈਂਦੇ) 


- ਆਸਾ ੧, ੨੦, ੪ : ੨ (355) 
(9) ਲਗਦੇ, ਉਪਜਦੇ ,(ਡਾਲ ਨਾਲ) ਲਗਦੇ 
“ਸਭਨਾ ਫਲੁ ਲਾਗੈ ਨਾਮੁ ਏਕੋ ਬਿਨੁ ਕਰਮਾ ਕੈਸੇ ਲੇਹੀ। ”” 
- ਆਸਾ ੧, ੧੯, ੩ : ੨ (354) 
(10) ਰੁਚਿਤ ਹੋਏ 
“ਦੂਜੈ ਭਾਇ ਨ ਲਾਗੈ ਕੋਇ। ? 
ਰਹ - ਆਸਾ ੩, ੪੪, ੧ : ੪ (362) 
(11) ਹੋ ਜਾਏ, ਪੈ ਜਾਂਦਾ ਹੈ 
“ਗੁਰਮੁਖਿ ਨਿਰਤਿ ਹਰਿ ਲਾਗੇ ਭਾਉ। ”” 
- ਆਸਾ ੩, ੫੧, ੨ : ੧ (364) 
“ਜਿਸੁ ਭੇਟਤ ਲਾਗੈ ਪ੍ਰਭ ਰੰਗੁ । ” 
- ਆਸਾ ੫. ੮੯, ੧ : ੪ (393) 
(12) ਲਗਦੀ, ਜੁੜਦੀ 
“ਪਲਕਾ ਨ ਲਾਗੈ ਪ੍ਰਿਅ ਪ੍ਰੇਮ ਪਾਗੈ ਚਿਤਵੰਤਿ ਅਨਦਿਨੁ ਪ੍ਰਭ ਮਨਾ। ”? 
- ਆਸਾਂ ੫, ਛੰਤ ੧੪, ੨ : ੪ (462) 
(13) ਭਾਵ ਧੈ, ਚਲ, ਲਗ 
“ਉਨ ਕੀ ਗੈਲਿ ਤੋਹਿ ਜਿਨਿ ਲਾਗੇ । ? 
- ਆਸਾ ਕਬ, ੩੪, ੧ : ੨ (484) 


“ਵਿਣੁ ਸਤਿਗੁਰ ਪਰਤੀਤਿ ਨ ਆਵਈ ਨਾਮਿ ਨ ਲਾਗੋ ਭਾਉ। ”? 
- ਸਿਰੀ ੩, ਅਸ ੧੯, ੨ : ੧ (65) 





3842 


(2) ਜੁੜਿਆ, ਲਗਾ 
“ਜਨ ਚਰਨ ਕਮਲ ਸਿਉ ਲਾਗੋ ਮਨਾ। ” 
- ਗਉਂ ੫, ੧੬੨, ੩ : ੨ (198) 
(3) ਲਗੀ ਪਈ ਭਾਵ ਬਣੀ ਹੋਈ 
“ਕਤ ਜਾਈਐ ਰੇ ਘਰ ਲਾਗੋ ਰੰਗੁ। ? 
- ਬਸੰ ਰਾਮਾ, ੧, ੧ : ੧ (1195) 


“ਅਪਰ ਪਰੰਪਰ ਪੁਰਖ ਸਿਉ ਪ੍ਰੇਮੁ ਲਾਗੌਬਿਨੁ ਭਗਵੰਤ ਰਸੁ ਨਾਹੀ ਅਉਰੈ ਕਾਮ 
ਸਿਉ।” 
- ਸਵ ੫, ਮਥੁ ੩ : ੩ (1408) 
ਲਾਘਣਉ ---- ਲੰਘਣਾ ਹੈ 
“ਕਾਲਰੁ ਲਾਦਸਿ ਸਰੁ ਲਾਘਣਉ ਲਾਭੁ ਨ ਪੂੰਜੀ ਸਾਥਿ। ” 
- ਮਾਰੂ ੩, ਵਾਰ ੧੩ਸ, ੧, ੧ : ੨ (1090) 


੨ 
“(ਮਲੈ ਨ ਲਾਛੈ ਪਾਰਮਲੋ ਪਰਮਲੀਓ ਬੈਠੋ ਰੀ ਆਈ। ” 
= ਗੁਜ ਨਾਸ, ੨, ੧ : ੧ (525) 


(1) ਇਜ਼ਤ, ਪਤਿ 
“ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ। ” 


- ਮਾਝ ੧, ਵਾਰ ੭ਸ, ੧, ੧: ੪ (140) 
(2) (ਸੰ.) ਸ਼ਰਮ, ਲੱਜਾ, ਹਿਆ 
“ਪਤਿ ਅਪਤਿ ਤਾ ਕੀ ਨਹੀ ਲਾਜ। ” 
- ਗਉ ਕਬ, ੩, ੩ : ੧ (324) 
“ਲਾਜ ਨ ਮਰਹੁ ਕਹਹੁ ਘਰੁ ਮੇਰਾ। ” (ਸ਼ਰਮ ਨਾਲ) 
- ਗਉ ਕਬ, ੧੧, ੧ : ੧ (325) 
(3) ਲੋਕ-ਲਾਜ, ਓਪਰੀ ਝਿਜਕ 
“ਅਹਨਿਸਿ ਭਗਤ ਕਰੇ ਦਿਨੁ ਰਾਤੀ ਲਾਜ ਛੋਡਿ ਹਰਿ ਕੇ ਗੁਣ ਗਾਵੈ । ”” 
- ਰਾਮ ੧, ੧੦, ੧ : ੨ (879) 
ਲਾਜ ਆਵੇਗੀ, ਲਜਾਵਾਨ ਹੋਵੇਗਾ 
“ਤਬ ਕੁਲੁ ਕਿਸ ਕਾ ਲਾਜਸੀ ਜਬ ਲੇ ਧਰਹਿ ਮਸਾਨਿ। ” 
- ਸਲੋ ਕਬ, ੧੬੬ : ੨ (1373) 
ਸ਼ਰਮਸਾਰ ਹੁੰਦੇ ਹਨ, ਲਜਿਆਵਾਨ ਹੁੰਦੇ ਹਨ 
“ਪਰ ਤ੍ਰਿਅ ਰਾਵਣਿ ਜਾਹਿ ਸੇਈ ਤਾ ਲਾਜੀਅਹਿ। ” 
- ਸਸ ੫, ੮ : ੧ (1362) 
(1) ਰਸੀ 
“ਆਵ ਘਟੈ ਨਰੁ ਨ ਬੁਝੈ ਨਿਤਿ ਮੂਸਾ ਲਾਜੁ ਟੁਕਾਇ। ” (ਭਾਵ ਉਮਰ) 
- ਸਿਰੀ ੪, ੭੦,੧:੨(41) 





3843 


(2) ਲੱਜ 
“ਟੂਟੀ ਲਾਜੁ ਭੰਰੈ ਮਤਿ ਹਾਰੀ। ” 


- ਗਉ ਕਬ, ੧੨, ੩ : ੨ (325) 
ਇਜ਼ਤ, ਪਤਿ 
“ਆਪੇ ਸਰਣਿ ਪਵਾਇਦਾ ਮੇਰੇ ਗੋਵਿੰਦਾ ਹਰਿ ਭਗਤ ਜਨਾ ਰਾਖੁ ਲਾਜੈ ਜੀਉ। ” 

- ਮਾਝ ੪, ੬੮, ੪ : ੩ (174) 
ਮਧਾਨੀ ਦੇ ਸਿਰੇ `ਤੇ ਲਗਾ ਚਾਰ ਦੰਦਿਆਂ ਵਾਲਾ ਯੰਤਰ, ਘੁੰਮਣ ਵਾਲਾ ਖਿਲੌਣਾ 
“ਲਾਟੂ ਮਧਾਣੀਆ ਅਨਗਾਹ। ”” 

- ਆਸਾ ੧, ਵਾਰ ਪਸ, ੧, ੨ : ੧੭ (465) 


“ਤੇਰੈ ਭਰੋਸੈ ਪਿਆਰੇ ਮੈ ਲਾਡ ਲਡਾਇਆ। ” (ਚਾਅ ਮਲਾਰ ਕੀਤੇ) 
- ਸਿਰੀ ੫, ੯੭, ੧:੧(51) 
-< ਪਿਆਰ ਕਰਦਾ 
“ਅਨਿਕ ਰੰਗ ਕਰਹਿ ਬਹੁ ਭਾਤੀ ਜਿਉ ਪਿਤਾ ਪੂਤੁ ਲਾਡਾਇਦਾ। ” 
- ਮਾਰੂ ੫, ਸੋਲਾ ੫, ੧੪ : ੩ (1076) 


“ਖੇਲਿ ਖਿਲਾਇ ਲਾਡ ਲਾਡਾਵੈ ਸਦਾ ਸਦਾ ਅਨਦਾਈ। ” 

- ਸਾਰ ੫, ੪੮, ੧: ੧1214) 

<<<= ਪਿਆਰੇ ਦੇ 

“ਲਾਲ ਦਇਆਲ ਗੁਲਾਲ ਲਾਡਿਲੇ ਸਹਜਿ ਸਹਜਿ ਗੁਨ ਗਾਇਓ। ”” 

- ਸਾਰ ੫. ੫੩, ੧" : ੧ (1214) 
ਪਿਆਰ, ਮਲਾਰ 
“ਮੋਰ ਮੋਰ ਕਰਿ ਅਧਿਕ ਲਾਡੁ ਧਰਿ ਪੇਖਤ ਹੀ ਜਮਰਾਉ ਹਸੈ। ? 

- ਸਿਰੀ ਕਬ, ੧, ੧: ੨ (91) 


“ਸਰਿ ਧੋਵਨਿ ਚਾਲੀ ਲਾਡੁਲੀ। ” 
- ਬਸੰ ਨਾਮ, ੩, ੧" : ੧ (1196) 
ਲਾਤਿਆ ---- ਲਾਏ ਗਏ 
“ਗੁਨ ਗੋਵਿੰਦ ਗੁਰਮੁਖਿ ਨ ਜਪਿਆ ਤਪਤ ਥੰਮ ਗਲਿ ਲਾਤਿਆ। ” 
- ਬਿਹਾ ੫, ਛੰਤ ੭, ੩ : ੪ (546) 


“ਥਾਕੇ ਬਹੁ ਬਿਧਿ ਘਾਲਤੇ ਤ੍ਰਿਪਤਿ ਨ ਤ੍ਰਿਸਨਾ ਲਾਥ। ”” 
- ਗਉ ੫. ਬਾਅ ੩੩ ਸ : ੧ (257) 





3844 


“ਹਉਮੈ ਰੋਗੁ ਗਇਆ ਦੁਖਾ ਲਾਥਾ ਆਪੁ ਆਧੈ ਗੁਰਮਤਿ ਖਾਧਾ। ” 
- ਸਿਰੀ ੪, ਛੰਤ ੧, ੨ : ੪ (78) 
ਦੂਰੀ ਹੋਈ, ਮੁੱਕ ਗਈ 
“ਲਾਥੀ ਭੂਖ ਤ੍ਰਿਸਨ ਸਭ ਲਾਥੀ ਚਿੰਤਾ ਸਗਲ ਬਿਸਾਰੀ। ” 
- ਗਉ ੫, ੧੬੧, ੧ : ੧ (215) 
ਮੁਕ ਗਈ, ਦੂਰ ਹੋਈ 
“ਤਾ ਕੀ ਤ੍ਰਿਸਨਾ ਲਾਥੀਆ। ” 
- ਗਉਂ ੫, ੧੪੬", ੨ : ੨ (211) 
ਉਤਰ ਗਏ, ਦੂਰ ਹੋ ਗਏ 
“ਸਿਮਰਤ ਨਾਮੁ ਦੋਖ ਸਭਿ ਲਾਥੇ। ”” 
- ਮਾਝ ੫. ੪੫, ੨ : ੧ (107) 
ਲੱਦਦਾ ਹੈ 
“ਕਾਲਰੁ ਲਾਦਸਿ ਸਰੁ ਲਾਘਣਉ ਲਾਭੁ ਨ ਪੂੰਜੀ ਸਾਥਿ। ” 
- ਮਾਰੂ ੩, ਵਾਰ ੧੩ ਸ, ੧, ੧ : ੨ (1090) 
ਲਦਿਆ ਗਿਆ 
“ਖਰ ਕਾ ਪੈਖਰੁ ਤਉ ਛੁਟੈ ਜਉ ਉਪਰਿ ਲਾਦਾ। ” 
- ਬਿਲਾ ੫, ੫੮, ੧" : ੨ (815) 


- ਗਉ ੫. ਸੁਖ ੧੫, ੫ : ੫ (283) 


““ਕਾਥੂਰੀ ਕੋ ਗਾਹਕੁ ਆਇਓ ਲਾਦਿਓ ਕਾਲਰ ਬਿਰਖ ਜਿਵਹਾ। ” 
- ਸਾਰ ੫, ੪, ੧ ੨ (1203) 


ਲੱਦਿਆ 
“ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਇ ਰੇ।” 

- ਗਉ ਰਵਿ, ੧, ੧" : ੧ (345) 
ਲੱਦੀ 
“ਮੈ ਰਾਮ ਨਾਮ ਧਨੁ ਲਾਦਿਆ ਬਿਖੁ ਲਾਦੀ ਸੰਸਾਰਿ। ? 

- ਗਉ ਰਵਿ, ੧, ੨ : ੨ (346) 
ਲੱਦੀਏ 
“ਸਾਚਉ ਵਖਰੁ ਲਾਦੀਐ ਲਾਭੁ ਸਦਾ ਸਚੁ ਰਾਸਿ। ? 

- ਸਿਰੀ ੧, ਅਸ ੩, ੭ : ੧ (55) 
ਲੱਦੇ ਹੋਏ 
“ਕੂਚੁ ਕਰਹਿ ਆਵਹਿ ਬਿਖੁ ਲਾਦੇ ਸਬਦਿ ਸਚੈ ਗੁਰੁ ਮੇਰਾ। ” 

- ਧਨਾ ੧, ਛੰਤ ੧, ੪ : ੪ (688) 





3845 


- ਆਸਾ ੪, ਸੋਪੁ ੨, ੧:੩(11) 


“ਭਾਇਓ ਅਨੁਗੁੂਹੁ ਮਿਟਿਓ ਮੋਰਚਾ ਅਮੋਲ ਪਦਾਰਥੁ ਲਾਧਿਓ। ”” 
- ਦੇਵ ੫, ੧੩, ੨ : ੧ (530) 
---- ਲੱਭਿਆ, ਪਾਪਤ ਕੀਤਾ 
“ਜਿਨ ਗੁਰਮੁਖਿ ਖੋਜਿ ਢੰਢੋਲਿਆ ਤਿਨ ਅੰਦਰਹੁ ਹੀ ਸਚੁ ਲਾਧਿਆ। ”” 
- ਗਉ ੪, ਵਾਰ ੨੨ : ੨ (313) 


- ਗੋਂਡ ਰਵਿ, ੧, ੨ : ੪ (875) 


“ਮਨੁ ਦੇਵਾ ਤਿਸੁ ਅਪੁਨੇ ਸਾਜਨ ਜਿਨਿ ਗੁਰ ਮਿਲਿ ਸੋ ਪ੍ਰਭੁ ਲਾਧੇ ਜੀਉ। ” 

= ਮਾਝ ੫. 2੨2, ੨ ੩ ੩ (102) 
“ਅਨਿਕ ਲਾਭ ਮਨੋਰਥ ਲਾਧੇ।  (ਲਭੇ) 

- ਗਉ ੫, ੧੧੧, ੩ : ੨ (202) 


“ਮਤਿ ਗੁਰਮਤਿ ਹਰਿ ਪ੍ਰਭੁ ਲਾਧੋ। ” 


- ਕਾਨ ੪, ੧੧, ੧ : ੩ (1293) 


“ਡਾਤੁ ਪਹਿਤਿ ਅਰੁ ਲਾਪਸੀ ਕਰਕਰਾ ਕਾਸਾਰੁ । ” 
- ਆਸਾ ਕਬ, ੧੪, ੪ : ੧ (479) 


“ਇਕ ਦਿਨ ਸੋਵਨੁ ਹੋਇਗੋ ਲਾਂਬੇ ਗੋਡ ਪਸਾਰਿ। ? 
- ਸਲੋ ਕਬ, ੧੨੮ : ੨ (1371) 


“ਅਨਿਕ ਲਾਭ ਮਨੋਰਥ ਲਾਧੇ। ” (ਫਾਇਦੇ) 

- ਗਉ ੫, ੧੧੧", ੨ : ੨ (202) 
(2) ਨਫ਼ਾ 
“ਖੇਪ ਨਿਬਾਹੀ ਬਹੁਤੁ ਲਾਭ ਘਰਿ ਆਏ ਪਤਿਵੰਤ । ”” 

- ਗਉ ੫. ਬਾਅ ੫੩ : ੫ (261) 


ਲਭਣ, ਖਟਨ 
“ਆਇਓ ਲਾਭੁ ਲਾਭਨ ਕੈ ਤਾਈ ਮੋਹਨਿ ਠਗਉਰੀ ਸਿਉ ਉਲਝਿ ਪਹਾ। ” 
- ਸਾਰ ੫, ੪, ੨ : ੧ (1203) 





3846 


ਲਭਿਆ, ਪ੍ਰਾਪਤ ਕੀਤਾ 
“ਉਪਜੰਪਿ ਉਪਾਇ ਨ ਪਾਈਐ ਕਤਹੂ ਗੁਰਿ ਪੂਰੈ ਹਰਿ ਪ੍ਰਭੁ ਲਾਭਾ। ” 
- ਪੂਭਾ ੪, ੬, ੧ : ੨ (1337) 


-- ਲਾਭਦਾਇਕ 
“ਵਸਤੁ ਅਨੂਪ ਸੁਣੀ ਲਾਭਾਇਆ। ” 
- ਆਸਾ ੫. ੬, ੧ : ੨ (372) 


“ਪਾਇਆ ਲਾਹਾ ਲਾਭੁ ਨਾਮ ਪੂਰਨ ਹੋਇ ਕਾਮ। ” 

੍‌ - ਸਿਰੀ ੫, ੮੧, ੩ : ੧ (46) 
(2) ਨਫ਼ਾ, ਲਾਭ, ਫਾਇਦਾ 

““ਸਾਚਉ ਵਖਰੁ ਲਾਦੀਐ ਲਾਭੁ ਸਦਾ ਸਚੁ ਰਾਸਿ। ? 
- ਸਿਰੀ ੧, ਅਸ ੩, ੭ : ੧ (55) 

“ਲਾਭੁ ਮਿਲੈ ਤੋਟਾ ਹਿਰੈ ਹਰਿ ਦਰਗਹ ਪਤਿਵੰਤਿ। ” 
- ਗਉ ੫. ਥਿਤੀ ੨ : ੫ (297) 

“ਨਾਮੁ ਪਦਾਰਥੁ ਪਾਇਆ ਲਾਭੁ ਸਦਾ ਮਨਿ ਹੋਇ।” 
- ਸਿਰੀ ੧, ਅਸ ੧੨, ੬ : ੩ (61) 

“ਇਕਨਾ ਨੋ ਹਰਿ ਲਾਭੁ ਦੇਇ ਜੋ ਗੁਰਮੁਖਿ ਥੀਵੈ । ” 
- ਸਿਰੀ ੪, ਵਾਰ ੩ : ੩ (83) 


“ਤਉ ਲਉ ਮਹਲਿ ਨ ਲਾਂਭੈ ਜਾਨ। ”” 
- ਗਉਂ ਕਬ, ਵਾ ੮ : ੨ (345) 


“ਜਬ ਤੇ ਹੋਈ ਲਾਂਮੀ ਧਾਈ ਚਲਹਿ ਨਾਹੀ ਇਕ ਪੈਰੇ। ” 
- ਗੂਜ ੫, ੮, ੪ : ੨ (497) 


“ਬਰਸੁ ਏਕੁ ਹਉ ਫਿਰਿਓ ਕਿਨੈ ਨਹੁ ਪਰਚਉ ਲਾਯਉ। ?” 
- ਸਵ ੩, ੨੦ : ੩ (1395) 


(1) ਮਾਣਕ, ਲਾਲ ਰੰਗ ਦਾ ਰਤਨ 
“ਧਰਤੀ ਹੀਰੇ ਲਾਲ ਜੜਤੀ ਪਲਘਿ ਲਾਲ ਜੜਾਉ। ” 

- ਸਿਰੀ ੧, ੧, ੨:੧(14) 
“ਲਾਲ ਨਾਮ ਜਾ ਕੈ ਭਰੈ ਭੰਡਾਰਾ। ” 

- ਗੋਂਡ ੫, ੩, ੩ : ੩ (863) 
(2) ਪਿਆਰਾ, ਪ੍ਰਿਯ 
“ਲਾਲ ਗੋਪਾਲ ਦਇਆਲ ਰੰਗੀਲੇ । ”” 

- ਮਾਝ ੫, ੧੬, ੧ : ੧ (99) 


“ਮੋਹਨ ਲਾਲ ਅਨੂਪ ਸਰਬ ਸਾਧਾਰੀਆ। ” 


- ਗਉਂ ੫, ਅਸ ੧੨,੩:੧(241) 





3847 


(3) (ਫਾ. ਲਾਅਲ) ਇਕ ਵਰਣ, ਸੂਹਾ, ਸੁਰਖ ਰੰਗ 
“ਲਾਲ ਰੰਗ ਪੂਰਨ ਪੁਰਖੁ ਬਿਧਾਤਾ। ”” 
- ਗਉ ੫, ੧੪੧, ੧ : ੨ (194) 
“ਲਾਲ ਨਿਹਾਲੀ ਫੂਲ ਗੁਲਾਲਾ । (ਲਾਲ ਰੰਗ ਦੀ) 
- ਗਉ ੧, ਅਸ ੧੦, ੨ : ੨ (225) 
“ਪ੍ਰਭ ਸਾਚੇ ਸੇਤੀ ਰੰਗਿ ਰੰਗੇਤੀ ਲਾਲ ਭਈ ਮਨੁ ਮਾਰੀ। ” (ਰੰਗੀਲੀ ਹੋ ਗਈ) 
- ਧਨਾ ੧, ਛੰਤ ੩, ੩ : ੫ (689) 


“ਪ੍ਰਭ ਮਿਲਬੇ ਕੀ ਲਾਲਸਾ ਤਾ ਤੇ ਆਲਸੁ ਕਹਾ ਕਰਉ ਰੀ।”” 
- ਆਸਾ ੫, ੭੬, ੧" : ੨ (389) 


“ਮਨੂ ਲਾਲਹਿ ਦੀਜੈ ਭੋਗ ਕਰੀਜੈ ਹਭਿ ਖੁਸੀਆ ਰੰਗ ਮਾਣੇ । ” 
- ਆਸਾ ੫, ਛੰਤ ੪, ੪ : ੩ (455) 


੫ 


“ਲਾਲਚ ਝੂਠ ਬਿਕਾਰ ਮੋਹ ਬਿਆਪਤ ਮੂੜੇ ਅੰਧ। ” 
- ਗਉਂ ੫. ਬਾਅ ੧੧ ਸ : ੧ (252) 


---- ਲਾਲਚ ਵਿਚ 
“ਵੈਰੁ ਕਰੇ ਨਿਰਵੈਰ ਨਾਲਿ ਝੂਠੇ ਲਾਲਚਾ। ” 
- ਮਾਰੂ ੫, ਵਾਰ ੧੫ : ੫ (1099) 


- ਮਾਝ ੧, ਵਾਰ ੧੯ : ੬ (147) 


“ਲਾਲਚੁ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਝੈ । ” 
- ਸਿਰੀ ਬੇਣੀ, ੧, ੫ : ੨ (93) 


“ਤੰਬੂ ਪਲੰਘ ਨਿਵਾਰ ਸਰਾਂਇਚੇ ਲਾਲਤੀ। ” 
- ਮਾਝ ੧, ਵਾਰ ੮ : ੭ (141) 


“ਤੂੰ ਮੇਰੇ ਲਾਲਨ ਤੂੰ ਮੇਰੇ ਪ੍ਰਾਨ। ” 


- ਗਉ ੫, ੮੭, ੧:੧(181) 
(2) ਅਮੋਲਕ ਰਤਨ 
“ਕਨਿਕ ਮਾਣਿਕ ਗਜ ਮੋਤੀਅਨ ਲਾਲਨ ਨਹ ਨਾਹ ਨਹੀ। ” 
- ਆਸਾ ੫. ੧੪੩, ੧ : ੧ (406) 





3848 


“ਪ੍ਰੀਤਿ ਪੀਤਿ ਗੁਰੀਆ ਮੋਹਨ ਲਾਲਨਾ। ”? 


- ਸੂਹੀ ੫, ੪੪, ੧ : ੧ (746) 


“ਤੁਮ ਘਰਿ ਲਾਲਨੁ ਤੁਮ ਘਰਿ ਭਾਗੁ । ” 
- ਆਸਾ ੫, ੫੨, ੨ : ੨ (384) 
ਲਾਲਾ - 
(1) (ਫਾ. ਲਾਲਾ) ਗੁਲਾਮ, ਸੇਵਕ 
“ਲਾਲਾ ਹਾਟਿ ਵਿਹਾਜਿਆ ਕਿਆ ਤਿਸੁ ਚਤੁਰਾਈ। ” 
- ਗਉ ੪, ੪੬, ੪ : ੧ (166) 
(2) ਲਾਲ, ਕੀਮਤੀ ਪਥਰ 
“ਰਤਨ ਜਵਾਹਰ ਹਰਿ ਮਾਣਕ ਲਾਲਾ। ” 
- ਵੰਡ ੫, ੬, ੨ :੧ (563) 
(3) (ਫਾ. ਲਾਲਹ) ਲਾਲ ਰੰਗ ਦਾ ਇਕ ਫੁਲ 
““ਥੀਵਹਿ ਲਾਲਾ ਅਤਿ ਗੁਲਾਲਾ ਸਬਦੁ ਚੀਨਿ ਗੁਰ ਮੀਠਾ । 
- ਸੂਹੀ ੫, ਛੰਤ ੧, ੧ : ੪ (777) 
(4) ਲਾਲ ਰੰਗ ਦਾ 
“ਹਰਿ ਰੰਗ ਰਾਂਗ ਭਏ ਮਨ ਲਾਲਾ ਰਾਮ ਨਾਮ ਰਸ ਖੀਵਨਿ। ”? 
- ਸਾਰ ੫, ੯੧, ੧: ੨ (1222) 


“ਲਾਲਿ ਰਤੀ ਸਚ ਭੈ ਵਸੀ ਭਾਇ ਰਤੀ ਰੰਗਿ ਰਾਸਿ। ? 
- ਸਿਰੀ ੧, ਅਸ ੨, ੨ : ੩ (54) 


“ਪ੍ਰਿਅ ਕੀ ਚੇਰੀ ਕਾਂਢੀਐ ਲਾਲੀ ਮਾਨੈ ਨਾਉ। ? 

- ਸਿਰੀ ੧, ਅਸ ੨, ੩ : ੧ (54) 
(2) ਲਾਲ ਰੰਗ ਦੀ ਭਾਅ 
“ਕਵਨ ਬਨੀ ਰੀ ਤੇਰੀ ਲਾਲੀ । ”” 

- ਆਸਾ ੫, ੫੨, ੧" : ੧ (384) 


- ਸਿਰੀ ੧, ੧੨, ੧: ੨18) 


“ਮਨ ਮਹਿ ਮਾਣਕੁ ਲਾਲੂ ਨਾਮੁ ਰਤਨੁ ਪਦਾਰਥੁ ਹੀਰੁ । ” 

- ਸਿਰੀ ੧, ੨੧, ੪ : ੧ (22) 
(3) ਪਿਆਰਾ, ਪੁੀਤਮ 
“ਆਪੇ ਬਹੁ ਬਿਧਿ ਰੰਗੁਲਾ ਸਖੀਏ ਮੇਰਾ ਲਾਲੂ। ”” 

- ਸਿਰੀ ੧, ੨੫, ੩ : ੧ (23) 





3849 


“ਰਾਮ ਹਮ ਸਤਿਗੁਰ ਲਾਲੇ ਕਾਂਢੇ । ” 


- ਗਉ ੪, ੫੯, ੧ : ੧ (171) 


“ਲਾਲੈ ਆਪਣੀ ਜਾਤਿ ਗਵਾਈ। ” 
- ਆਸਾ ੩, ੪੬, ੧ : ੧ (362) 


(1) ਸੈਦਪੁਰ (ਐਮਨਾਬਾਦ) ਦਾ ਇਕ ਤਰਖਾਣ ਜੋ ਗੁਰੂ ਨਾਨਕ ਸਾਹਿਬ ਦਾ ਅਨਿੰਨ 
ਸਿਖ ਸੀ 
“ਜੈਸੀ ਮੈ ਆਂਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ । ” 
- ਤਿਲੰ ੧, ੫, ੧ : ੧ (722) 
(2) ਲਾਲ ਰੰਗ ਦਾ ਵਡਮੁਲਾ ਹੀਰਾ 
“ਲਾਲੁ ਅਮੋਲਾ ਲਾਲੋ । ? 
- ਮਾਰੂ ੫. ੨੩, ੧” : ੧ (1006) 
--- ਬਹੁਤ ਗੂੜੇ ਲਾਲ ਰੰਗ ਦਾ 
“ਨਾਨਕ ਲਾਲੋਲਾਲੁ ਹੈ ਸੰਚੈ ਰਤਾ ਸਚੁ । ? 

- ਮਾਰੂ ੩, ਵਾਰ ਦਸ, ੧, ੧ : ੨ (1089) 
ਵਿਆਹ ਸਮੇਂ ਅਗਨ-ਕੁੰਡ ਅਥਵਾ ਗੁਰੂ ਗ੍ਰੰਥ ਸਾਹਿਬ ਦੁਆਲੇ ਲਿਆ ਜਾਂਦਾ ਫੇਰਾ 
“ਜਨੁ ਕਹੈ ਨਾਨਕੁ ਲਾਵ ਪਹਿਲੀ ਆਰੰਭੁ ਕਾਜੁ ਰਚਾਇਆ। ”” 

- ਸੂਹੀ ੪, ਛੰਤ ੨, ੧ : ੬ (773) 


(1) ਲਾਓ, ਜੋੜੋ 
“ਤਜਿ ਅਭਿਮਾਨ ਮੋਹ ਮਾਇਆ ਫੁਨਿ ਭਜਨ ਰਾਮ ਚਿਤੁ ਲਾਵਉ। ”? 
- ਗਉਂ ੯, ੫, ੨ : ੧ (219) 
(2) ਲਾਈਏ, ਮਲੀਏ 
“ਲਲਾ ਲਾਵਉ ਅਉਖਧ ਜਾਹੂ । ”” 
- ਗਉਂ ੫. ਬਾਅ ੪੫ : ੨ (259) 
“ਕਤ ਨਹੀ ਠਉਰ ਮੂਲੁ ਕਤ ਲਾਵਉ। ” (ਲਾਵਾਂ, ਮਲਾਂ) 
- ਗਉ ਕਬ, ੨੧, ੧ : ੧ (327) 
(3) ਲਿਆਵਾਂ, ਰਖਾਂ, ਗਿਣਾਂ 
“ਸਗਲ ਛਤ੍ਰਪਤਿ ਏਕੋ ਠਾਕੁਰੁ ਕਉਨ ਸਮਸਰਿ ਲਾਵਉ। ”? 
- ਆਸਾਂ ੫, ੧੨੧, ੧" : ੨ (401) 
ਲਾਉਂਦਾ, ਜੋੜਦਾ 
“ਸਬਦੈ ਸਿਉ ਚਿਤੁ ਨ ਲਾਵਈ ਜਿਤੁ ਸੁਖੁ ਵਸੈ ਮਨਿ ਆਇ।” 
- ਬਿਹਾ ੪, ਵਾਰ ੧੫ਸ, ੩, ੧ : ੨ (554) 


“ਕਹੈ ਨਾਨਕੁ ਜਿਸੁ ਕਰੇ ਕਿਰਪਾ ਸੋ ਹਰਿ ਭਗਤੀ ਚਿਤੁ ਲਾਵਏ । ” 
- ਆਸਾ ੩, ਛੱਤ ੭, ੧ : ੬ (440) 





3850 


“ਕਰਿ ਪਟੰਬੁ ਗਲੀ ਮਨੁ ਲਾਵਸਿ ਸੰਸਾ ਮੂਲਿ ਨ ਜਾਵਸਿਤਾ। ” 
- ਗਉ ੧, ੧੫, ੩ : ੧ (155) 


- ਲਾਉਣਾ 
“ਏਕੁ ਸਬਦੁ ਦੂਜਾ ਹੋਰੁ ਨਾਸਤਿ ਕੰਦ ਮੂਲਿ ਮਨੁ ਲਾਵਸਿਤਾ। ” 
- ਗਉਂ ੧, ੧੫, ੧" : ੨ (155) 


(1) ਲਾਉਂਦਾ ਹੈ, ਜੋੜਦਾ ਹੈ 
“ਧਿਆਨੀ ਧਿਆਨੁ ਲਾਵਹਿ। ” 
- ਸਿਰੀ ੫, ਅਸ ੨੭, ੧: ੧(71) 
“ਹਉ ਤੁਮਰੀ ਕਰਉ ਨਿਤ ਆਸ ਪੁਭ ਮੋਹਿ ਕਬ ਗਲਿ ਲਾਵਹਿ ਗੇ। ” (ਲਾਉਣ) 
- ਕਲਿ ੪, ੬, ੧ : ੨ (1321) 
(2) ਅਲਾਉਣਾ 
“ਪਾਂਚਉ ਸੰਗਿ ਬਰੰਗਨ ਲਾਵਹਿ । ”” 
- ਰਾਗ ੧ : ੫੦ (1430) 


2੩ 


ਲਾਉੱਦਾ 
“ਜਿਸੁ ਹੋਵਹਿ ਆਪਿ ਦਇਆਲੁ ਤਿਸੁ ਸਤਿਗੁਰ ਸੇਵਾ ਲਾਵਹੀ। ” 
- ਮਾਰੂ ੫, ਵਾਰ ੩ : ੭ (1095) 


“ਕਰਿ ਕਿਰਪਾ ਪ੍ਰਭੁ ਭਗਤੀ ਲਾਵਹੁ ਸਚੁ ਨਾਨਕ ਅੰਮ੍ਰਿਤੁ ਪੀਏ ਜੀਉ। ” 
- ਮਾਝ ੫, ੩੫, ੪ : ੩ (105) 
“ਕਾਢਿ ਲੀਏ ਪ੍ਰਭ ਆਨ ਬਿਖੈ ਤੇ ਸਾਧਸੰਗਿ ਮਨੁ ਲਾਵਹੁ । ” 
- ਕੇਦਾ ੫, ੬, ੧: ੧ (1120) 
(2) ਲਾਉਂਦੇ ਹੋ 
“ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ। ”” 
- ਆਸਾ ੧, ਵਾਰ ੧੬ਸ, ੧, ੧ : ੧ (471) 


“ਤੇਰੇ ਗੁਣ ਗਾਵਹਿ ਜਾ ਤੁਧੁ ਭਾਵਹਿ ਸਚੇ ਸਿਉ ਚਿਤੁ ਲਾਵਹੇ। ” 
- ਆਸਾ ੩, ਛੰਤ ੭, ੧੦ : ੪ (442) 
(ਸੰ.) ਸਲੂਣਾ, ਨਮਕੀਨ, ਲਾ ਕੇ ਖਾਣ ਵਾਲੀ ਵਸਤ, ਸਬਜ਼ੀ, ਹੋਰ ਵੇਖੋ “ਲਾਵਣੁ 
“ਪਿਰੀਆ ਸੰਦੜੀ ਭੁਖ ਮੂ ਲਾਵਣ ਥੀ ਵਿਥਰਾ। ” 
- ਮਾਰੂ ੫, ਵਾਰ ੧੩ਸ, ੫, ੨ : ੧ (1098) 


“ਪੇਮ ਪਿਰਮਲੁ ਤਨਿ ਲਾਵਣਾ ਅੰਤਰਿ ਰਤਨੁ ਵੀਚਾਰੁ। ” 
- ਆਸਾ ੩, ਅਸ ੩੦, ੬ : ੨ (426) 


(2) ਲਾਉਣਾ, ਪਹੁੰਚਾਵਣਾ 
“ਤਿਸੁ ਸਿਉ ਪ੍ਰੀਤਿ ਛਾਡਿ ਅਨ ਰਾਤਾ ਕਾਹੂ ਸਿਰੈ ਨ ਲਾਵਣਾ। ” 
- ਮਾਰੂ ੫, ਸੋਲਾ ੧੪, ੮ : ੩ (1086) 





3851 


“ਨਾਨਕ ਦਾਸ ਸਦਾ ਸਰਣਾਈ ਦੂਸਰ ਲਵੈ ਨ ਲਾਵਣਾ। ” (ਨੇੜੇ ਨਾਹ ਢੁਕਣ ਦੇਣਾ) 
- ਮਾਰੂ ੫, ਸੋਲਾ ੧੪, ੧੦ : ੩ (1086) 
ਲਾਵਣਿਆ --- ਲਾਉਂਦੇ ਹਨ 
“ਹਉ ਵਾਰੀ ਜੀਉ ਵਾਰੀ ਇਕਸੁ ਸਿਉ ਚਿਤੁ ਲਾਵਣਿਆ। ” (ਜੋੜਦੇ ਹਨ) 
- ਮਾਝ ੩, ਅਸ ੪, ੧":੧(111) 


“ਸਭਿ ਤੇਰੀ ਜੋਤਿ ਜੋਤੀ ਵਿਚਿ ਵਰਤਹਿ ਗੁਰਮਤੀ ਤੁਧੈ ਲਾਵਣੀ। ” 
- ਕਾਨ ੪, ਵਾਰ ੩ : ੩ (1314) 


“ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ। ” 
- ਸਲੋ ਫਰ, ੨੮ : ੧ (1379) 


“ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ । 
- ਗਉ ੫. ਸੁਖ ੫, ੭ : ੨ (269) 


“ਬਿਸਮਨ ਬਿਸਮ ਭਏ ਬਿਸਮਾਦ ਆਨ ਨ ਬੀਓ ਦੂਸਰ ਲਾਵਨ। ” 
- ਟੋਡੀ ੫, ੨੫, ੨ : ੧ (717) 


“ਜਨੁ ਨਾਨਕੁ ਤਿਸੁ ਪਗਿ ਲਾਵਨੋ । ” 
- ਬਿਲਾਂ ੪, ੭, ੨ : ੬ (801) 
“ਮੁਕਤਿ ਜੁਗਤਿ ਅਨਿਕ ਸੂਖ ਹਰਿ ਭਗਤਿ ਲਵੈ ਨ ਲਾਵਨੋ । ” (ਲਾਉਣਾ) 
- ਕਲਿ ੫, ੧੦, ੨ : ੧ (1323) 


- ਗਉ ਕਬ, ਬਾਅ ੨੭ : ੨ (341) 
(2) ਲਾ ਦਿੱਤਾ, ਜੋੜ ਦਿੱਤਾ 
“'ਬਿਟਵਹਿ ਰਾਮ ਰਮਊਆ ਲਾਵਾ। ”” 

- ਆਸਾ ਕਬ, ੩੩, ੧ : ੨ (484) 


“ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਲਾਵੀ ਆਇਆ ਖੇਤੁ। ” 
- ਸਿਰੀ ੧, ਪਹ ੧, ੪ : ੧ (75) 


ਲਾਵੀਐ ---- ਲਾ ਲੈਦਾ ਹੈ 
“ਜਿਸੁ ਆਪੇ ਕਿਰਪਾ ਕਰੇ ਮੇਰਾ ਸੁਆਮੀ ਤਿਸੁ ਜਨ ਕਉ ਹਰਿ ਲਿਵ ਲਾਵੀਐ ਰੇ । ? 
- ਕੇਦਾ ੪, ੧,੧:੧(1118) 





3852 


“ਲੈ ਲੈ ਦਾਤ ਪਹੁਤਿਆ ਲਾਵੇ ਕਰਿ ਤਈਆਰੁ । ” 

- ਸਿਰੀ ੫, ੭੪, ੨ : ੨ (43) 
“ਭਾਗਿ ਗਏ ਪੰਚ ਦੂਤ ਲਾਵੇ। ” (ਭਾਵ ਦੁਖ ਦੇਣ ਵਾਲੇ) 

- ਆਸਾ ੫. ੯੫, ੨ : ੪ (394) 


ਦੁੱਧ ਦੇਣ ਵਾਲੀ 
“ਗਊ ਭੈਸ ਮਗਉ ਲਾਵੇਰੀ। ” 


- ਧਨਾ ਧੰਨਾ, ੧, ੨ : ੧ (695) 


“ਲਾਵੈ ਮਾਤ ਪਿਤਾ ਸਦਾ ਗਲ ਸੇਤੀ ਮਨਿ ਜਾਣੈ ਖਟਿ ਖਵਾਏ। ” 
- ਸਿਰੀ ੪, ਪਹ ੩, ੨ : ੩ (76) 
(2) ਲਾਉਂਦਾ, ਜੋੜਦਾ 
“ਤਾ ਸਿਉ ਮੁੜਾ ਮਨੁ ਨਹੀ ਲਾਵੈ । ” 
੍‌੍ - ਗਉ ੫. ਸੁਖ ੪, ੩ : ੪ (267) 
(3) ਲਾਉ'ਦਾ, ਕਰਦਾ 
“ਤਉ ਭਵਜਲ ਤਰਤ ਨ ਲਾਵੈ ਬਾਰਾ। ? 
- ਗਉ ਕਬ, ਬਾਅ ੪੦ : ੪ (342) 
(4) ਲਾਉਂਦਾ ਹੈ ਭਾਵ ਮਲਦਾ ਹੈ 
“ਕਰ ਸੰਗਿ ਸਾਧੂ ਚਰਨ ਪਖਾਰੈ ਸੰਤ ਧੂਰਿ ਤਨਿ ਲਾਵੈ । ” 
- ਆਸਾ ੫, ੪੩, ੩ : ੧ (381) 
(5) ਲਾਂਵਾਂ ਸਮੇ', ਫੇਰੇ ਸਮੇ' 
“ਜਨੁ ਨਾਨਕੁ ਬੋਲੇ ਤੀਜੀ ਲਾਵੈ ਹਰਿ ਉਪਜੈ ਮਨਿ ਬੈਰਾਗੁ ਜੀਉ। ” 
- ਸੂਹੀ ੪, ਛੰਤ ੨, ੩ : ੬ (774) 
(6) ਲਾਉੱਦੀ ਭਾਵ ਸਜਾਉਂਦੀ ਹੈ 
“ਕਬੀਰ ਮਾਇਆ ਚੋਰਟੀ ਮੁਸਿ ਮੁਸਿ ਲਾਵੈ ਹਾਟਿ। ” 
- ਸਲੋ ਕਬ, ੨੦ : ੧ (1365) 
(7) ਲਾਏ ਭਾਵ ਵਿਚ ਬਾਲੇ 
“ਕਬੀਰ ਐਸਾ ਕੋਈ ਨ ਜਨਮਿਓ ਅਪਨੈ ਘਰਿ ਲਾਵੈ ਆਗਿ। ”? 
- ਸਲੋ ਕਬ, ੪੨ : ੧ (1366) 


ਲੁਤੀ, (ਨਿਰਣੈ); ਚੋਭਵੀ' ਗਲ; ਲੜਾਈ ਕਰਾ ਦੇਣ ਵਾਲੀ ਗਲ (ਕੋਸ਼) 


- ਰਾਮ ੧, ਓਅੰ ੧੩ : ੩ (931) 


- ਆਸਾ ੧, ਅਸ ੧੧, ੨ : ੧ (417) 


“ਲਖਿਮੀ ਬਰ ਸਿਉ ਜਉ ਲਿਉ ਲਾਵੈ । ”” 





3853 


- ਗਉਂ ਕਬ, ਬਾਅ ੪੩ : ੩ (342) 
“ਲਿੰਉ ਲਿੰਉ ਕਰਤ ਫਿਰੈ ਸਭੁ ਲੋਗੁ । ” 

- ਸਲੋ ਕਬ, ਬਾਅ ੪੩ 
ਲਿਆਉ'ਦਾ 
“ਦ੍ਰਿਸਟਿ ਨ ਲਿਆਵਉ ਅਵਰ ਕਾਹੂ ਕਉ ਮਾਣਿ ਮਹਤਿ ਪ੍ਰਭ ਤੇਰੈ। ” 

- ਸਾਰ ੫, ੫੦, ੧ : ੨ (1214) 
ਲਿਆਵੀਏ 


“ਪਿਛੇ ਰਵਹਿ ਲਿਆਵਹਿ ਫੇਰਿ। ” 
- ਮਲਾ ੧, ਵਾਰ ੨੦ਸ, ੧, ੧ : ੬ (1287) 


(1) ਭਾਵ ਦੇਵੇ 
“ਤ੍ਰਿਤਿਆ ਤੀਨੇ ਸਮ ਕਰਿ ਲਿਆਵੈ। ”” 


- ਗਉ ਕਬ, ਥਿਤੀ ੪ : ੧ (343) 
(2) ਲਿਆਏ 
“ਝੈਠਿ ਸਿੰਘੁ ਘਰਿ ਪਾਨ ਲਗਾਵੈ ਘੀਸ ਗਲਉਰੇ ਲਿਆਵੈ । ? 
- ਆਸਾ ਕਬ, ੬, ੨ : ੨ (477) 
“ਬਹੁ ਪਰਪੰਚ ਕਰਿ ਪਰ ਧਨੁ ਲਿਆਵੈ । ” 
- ਸੋਰ ਕਬ, ੯, ੧ : ੧ (656) 
ਜੇ“ ਲਿਖਾਂਗੀ 
“ਗੁਰ ਪੁਛਿ ਲਿਖਉਗੀ ਜੀਉ ਸਬਦਿ ਸਨੇਹਾ। ”” 
- ਗਉ ੧. ਛੰਤ ੧, ੩ : ੨ (242) 
ਲਿਖਤੁ, ਲੇਖਾ 
“ਸਰਣਿ ਪਰਹਿ ਤੇ ਉਬਰਹਿ ਛੋਡਿ ਜਮ ਪੁਰ ਕੀ ਲਿਖਹ। ” 
- ਸਵ ੩, ੧੭ : ੨ (1395) 
ਲਿਖ ਕੇ, ਲਿਖਦਾ ਹੈ 
“ਕੂੜੁ ਲਿਖਹਿ ਤੈ ਕੂੜੁ ਕਮਾਵਹਿ ਜਲਿ ਜਾਵਹਿ ਕੂੜਿ ਚਿਤੁ ਲਾਵਣਿਆ। ” 
- ਮਾਝ ੩, ਅਸ ੨੩, ੬ : ੩ (123) 
“ਹਰਿ ਜਸੁ ਲਿਖਹਿ ਬੇਅੰਤ ਸੋਹਹਿ ਸੇ ਹਥਾ। ? 
- ਜੈਤ ੫, ਵਾਰ ੧੪ : ੩ (709) 
ਲਿਖੋ, ਕਲਮਬੰਦ ਕਰੋ 
“'ਲਲਤਾ ਲੇਖਣਿ ਸਚ ਕੀ ਪਿਆਰੇ ਹਰਿ ਗੁਣ ਲਿਖਹੁ ਵੀਚਾਰਿ। ” 
- ਸੋਰ ੧, ਅਸ ੩, ੮ : ੨ (636) 
“ਸੁਣਿ ਪਾਡੇ ਕਿਆ ਲਿਖਹੁ ਜੰਜਾਲਾ। (ਲਿਖਦਾ ਹੈ) 
- ਰਾਮ ੧, ਓਅੰ ੧ : ੧ (930) 





3854 


“ਬਸੁਧ ਕਾਗਦ ਬਨਰਾਜ ਕਲਮਾ ਲਿਖਣ ਕਉ ਜੇ ਹੋਇ ਪਵਨ। ” 
- ਆਸਾ ੫. ਛੰਤ ੮, ੪ : ੫ (458) 


- ਗਾਥਾ ੫. ੧੫ : ੪ (1361) 


“ਮਾਪੇ ਪਟੀ ਕਲਮ ਆਪਿ ਆਪਿ ਲਿਖਣਹਾਰਾ ਹੋਆ। ”” 
- ਰਾਮ ਬਸ, ਵਾਰ ੮ : ੩ (968) 
ਲਿਖਣ ਵਾਲੇ, ਲਿਖ ਸਕਨ ਵਾਲੇ 


“ਕਾਗਦਿ ਕਲਮ ਨ ਲਿਖਣਹਾਰੁ । ” 
- ਜਪੁ ੧, ੧੨ : ੩ (3) 


ਲਿਖਤ ਕਰਨ ਵਾਲਾ 
“'ਲਿਖਣਵਾਲਾ ਜਲਿ ਬਲਉ ਜਿਨਿ ਲਿਖਿਆ ਦੂਜਾ ਭਾਉ। ”” 
- ਸਿਰੀ ੪, ਵਾਰ ੬ਸ, ੩, ੧: ੨ (84) 


ਲਿਖਣਾ, ਲਿਖਤ ਵਿਚ ਲਿਆਉਣਾ 
“ਅਖਰੀ ਲਿਖਣੁ ਬੋਲਣੁ ਬਾਣਿ। ”? 
- ਜਪੁ ੧, ੧੯ : ੬ (4) 
ਲਿਖੀ ਹੋਈ 
“ਪੂਰਬਿ ਲਿਖਤ ਲਿਖੇ ਗੁਰੁ ਪਾਇਆ ਮਨ ਹਰਿ ਲਿਵ ਮੰਡਲ ਮੰਡਾ ਹੇ। ” 
- ਗਉ ੪. ਸੋਹ ੪, ੧: ੨ (13) 
ਲਿਖੰਤੀ - ਲਿਖੀ ਹੋਈ 
“ਹਰਿ ਹੋ ਹੋ ਹੋ ਲਿਖਤੁ ਲਿਖੰਤੀ। ? 
- ਨਟ ੪, ੮, ੧ : ੪ (977) 


ਲਿਖਣ ਵਾਲੇ, ਜਿਨ੍ਹਾਂ ਨੇ ਲਿਖਿਆ 
“ਕਹਤੇ ਪਵਿਤ੍ਰ ਸੁਣਤੇ ਸਭਿ ਧੁੰਨ ਲਿਖਤ) ਕੁਲੁ ਤਾਰਿਆ ਜੀਉ। ”” 
- ਸਿਰੀ ੫, ਛੰਤ ੩, ੫ : ੧(81) 


ਲੇਖਣੀ, ਲਿਖਿਆ ਹੋਇਆ 
“ਐਸੈ ਧੰਧੁ ਪਿਟਾਈਐ ਸਚੁ ਲਿਖਤੁ ਪਰਵਾਨੁ । ? 
- ਸਿਰੀ ੧, ੧੯, ੪ : ੧ (21) 
“ਮੁਹਲਤਿ ਕਰਿ ਦੀਨੀ ਕਰਮ ਕਮਾਣੇ ਜੈਸਾ ਲਿਖਤੁ ਧੁਰਿ ਪਾਇਆ। ” (ਲੇਖਣੀ 
ਵਿਚ) 
- `ਸਿਰੀ ੫, ਪਹ ੪, ੧ : ੩ (77) 


ਲਿਖਦੇ ਹਨ 


“ਚਿਤ੍ਰ ਗੁਪਤੁ ਸਭ ਲਿਖਤੇ ਲੇਖਾ। ” 
- ਆਸਾ ੫, ੯੧, ੪ : ੧ (393) 





3855 


“ਕਰਮਿ ਲਿਖੰਤੈ ਪਾਈਐ ਇਹ ਰੁਤਿ ਸੁਹਾਈ। ” 
- ਬਸੰ ੫, ਵਾਰ ੧ : ੨ (1193) 


“ਗੁਣਦਾਤਾ ਵਰਤੈ ਸਭ ਅੰਤਰਿ ਸਿਰਿ ਸਿਰਿ ਲਿਖਦਾ ਸਾਹਾ ਹੇ। ”” 
- ਮਾਰੂ ੩, ਸੋਲਾ ੧੨, ੭ : ੩ (1055) 


ਲਿਖਦਿਆ --- ਲੇਖਣੀ ਕਰਦਿਆਂ, ਲਿਖਤ ਕਰਦਿਆਂ 
“ਲਿਖਦਿਆ ਲਿਖਦਿਆ ਕਾਗਦ ਮਸੁ ਖੋਈ। ”” 
- ਮਾਝ ੩, ਅਸ ੨੩, ੬ : ੧ (123) 


“ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ । 
- ਜਪੁ ੧, ੨੧ : ੧੨ (4) 


“ਬਸੁਧਾ ਕਾਗਦੁ ਜਉ ਕਰਉ ਹਰਿ ਜਸੁ ਲਿਖਨੁ ਨ ਜਾਇ। ” 
- ਸਲੋ ਕਬ, ੮੧ : ੨ (1368) 


“ਸੁਣਿ ਕੀਰਤਨੁ ਹਰਿ ਗੁਣ ਰਵਾ ਹਰਿ ਜਸੁ ਮਨਿ ਲਿਖਾ। ” 
- ਸੋਰ ੪, ਵਾਰ ੧੯ : ੩ (650) 
(2) ਲਿਖਿਆ ਹੋਇਆ ਹੈ, ਅੰਕਤ ਹੈ 
“ਅੰਧ ਕੂਪ ਗ੍ਰਿਹਿ ਮਹਿ ਤਿਨਿ ਸਿਮਰਿਓ ਜਿਸੁ ਮਸਤਕਿ ਲੇਖ ਲਿਖਾ। ” 
ਹੁ - ਸਾਰ ੫, ੪੦, ੧: ੧(1212) 
“ਧਨੁ ਧੰਨੁ ਸੁ ਰਸਨਾ ਧੰਨੁ ਕਰ ਧੰਨੁ ਸੁ _ਪਾਧਾ ਸਤਿਗੁਰੂ ਜਿਤੁ ਮਿਲਿ ਹਰਿ ਲੇਖਾ 
ਲਿਖਾ। ” (ਲਿਖਿਆ) 


- ਕਾਨ ੪, ਵਾਰ ੮ : ੫ (1316) 


ਲਿਖਾਇ ---- (1) ਲਿਖਾ ਕੇ 
“ਵਾਪਾਰੀ ਵਣਜਾਰਿਆ ਆਏ ਵਜਹੁ ਲਿਖਾਇ। ”” 
- ਸਿਰੀ ੧, ਅਸ ੯, ੬ : ੧ (59) 
(2) ਲਿਖਾਏ ਹਨ 
“ਕਹੁ ਨਾਨਕ ਜਿਸੁ ਮਸਤਕਿ ਲੇਖੁ ਲਿਖਾਇ। ”” 
- ਗਉਂ ੫, ੧੦੦, ੪ : ੧(186) 
ਲਿਖਿਆ ਹੈ, ਲਿਖਵਾਇਆ ਹੈ 
“ਮੇਰੈ ਹਰਿ ਪ੍ਰਭਿ ਲੇਖੁ ਲਿਖਾਇਆ ਧੁਰਿ ਮਸਤਕਿ ਪੂਰਾ। ” 
- ਗਉ ੩, ੩੭, ੪ : ੧ (163) 
“ਧੁਰਿ ਮਰਣੁ ਲਿਖਾਇਆ ਗੁਰਮੁਖਿ ਸੋਹਾਇਆ ਜਨ ਉਬਰੇ ਹਰਿ ਹਰਿ ਧਿਆਨਿ 
ਜੀਉ।” 
- ਆਸਾ ੪, ਛੰਤ ੧੩, ੩ : ੧ (447) 





3856 


“ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ। ” (ਲਿਖੇ ਗਏ) 
- ਸੋਰ ਕਬ, ੩, ੨ : ੨ (654) 
ਲਿਖਾਇਦਾ -- ਲਿਖਿਆ ਹੋਇਆ ਹੈ 
“ਗੁਰਮੁਖਿ ਪੁਗਟੁ ਭਇਆ ਤਿਨ ਜਨ ਕਉ ਜਿਸ ਧੁਰਿ ਮਸਤਕਿ ਲੇਖੁ ਲਿਖਾਇਦਾ। ” 
- ਮਾਰੂ ੫, ਸੋਲਾ ੫, ੧੫ : ੩ (1076) 
ਲਿਖਾਈ ---- ਲਿਖਵਾ ਦਿੱਤਾ, ਲਿਖਤ ਵਿਚ ਲਿਆ ਦਿੱਤਾ 
“ਬਹਤਰਿ ਘਰ ਇਕੁ ਪੁਰਖੁ ਸਮਾਇਆ ਉਨਿ ਦੀਆ ਨਾਮੁ ਲਿਖਾਈ। ” 
- ਸੂਹੀ ਕਬ, ੫, ੩ : ੧ (793) 
ਲਿਖਾਈਐ --- ਉਕਰੀਏ, ਲਿਖੀਏ 
“ਜਿਥੈ ਜਾਇ ਬਹੀਐ ਭਲਾ ਕਹੀਐ ਸੁਰਤਿ ਸਬਦੁ ਲਿਖਾਈਐ। ”” 
- ਵਡ ੧, ਛੰਤ ੧, ੧ : ੫ (566) 


- ਆਸਾ ੫. ਛੰਤ ੩, ੪ : ੩ (454) 


“ਜਿਨ ਹਰਿ ਜਨ ਸਤਿਗੁਰ ਸੰਗਤਿ ਪਾਈ ਤਿਨ ਧੁਰਿ ਮਸਤਕਿ ਲਿਖਿਆ 
ਲਿਖਾਸਿ। ”? 


- ਗੂਜ ੪, ਸੋਦ ੪, ੪ : ੧ (10) 


ਲੇਖ 
“ਜਨੁ ਨਾਨਕੁ ਗੁਰੁ ਤਿਨੀ ਪਾਇਆ ਜਿਨ ਧੁਰਿ ਲਿਖਤੁ ਲਿਲਾਟਿ ਲਿਖਾਸੇ। ” 
- ਆਸਾ ੪, ਛੰਤ ੧੭, ੧: ੪ (449) 
(1) ਲਿਖਿਆ ਹੋਇਆ ਹੈ 
“ਤਿਨਾ ਪਰਾਪਤਿ ਏਹੁ ਨਿਧਾਨਾ ਜਿਨ ਕੈ ਕਰਮਿ ਲਿਖਾਹਾ। ”” 
- ਦੇਵ ੫, ੧੦, ੧ : ੨ (530) 
(2) ਲਿਖਦਾ ਹੈ 
“ਆਪੇ ਲੇਖਣਿ ਆਪਿ ਲਿਖਾਰੀ ਆਪੇ ਲੇਖੁ ਲਿਖਾਹਾ। ”” 
- ਸੋਰ ੪, ੬, ੧ : ੩ (606) 
ਲਿਖਿਆ ਹੋਇਆ ਹੈ 
“ਸੇਈ ਪੁਰਖ ਹਰਿ ਸੇਵਦੇ ਜਿਨ ਧੁਰਿ ਮਸਤਕਿ ਲੇਖੁ ਲਿਖਾਹੀ। ” 
- ਸੋਰ ੪, ਵਾਰ ੧੭ : ੩ (649) 
ਲਿਖਿਆ ਹੋਇਆ ਹੈ 
“ਸੋ ਮਿਲਿਆ ਜੋ ਪ੍ਰਭੂ ਮਿਲਾਇਆ ਜਿਸੁ ਮਸਤਕਿ ਲੇਖੁ ਲਿਖਾਂਹੀ। ” 
- ਸਾਰ ੫, ੧੬, ੪ : ੧ (1207) 
ਲਿਖਿਆ ਹੈ 
“ਦਇਆ ਧਰਮੁ ਤਪੁ ਨਿਹਚਲੋ ਜਿਸੁ ਕਰਮਿ ਲਿਖਾਧਾ। ”” 





ਲਿਖਾਰੀ ---- 


ਲਿਖਿਅੜਾ --- 


ਲਿਖਿਅੜੇ --- 


3857 


- ਮਾਰੂ ੫. ਵਾਰ ੧੯ : ੫ (1101) 


ਲੇਖਕ, ਲਿਖਣ ਵਾਲਾ 
“ਆਪੇ ਲੇਖਣਿ ਆਪਿ ਲਿਖਾਰੀ ਆਪੇ ਲੇਖੁ ਲਿਖਾਹਾ। ”” 
- ਸੋਰ ੪, ੬, ੧ : ੩ (606) 
ਲਿਖਦਾ ਹਾਂ 
“ਨਾਨਕੁ ਦਾਸ ਪੁ੍ਭਿ ਆਪਿ ਪਹਿਰਾਇਆ ਭੁਮੁ ਭਉ ਮੇਟਿ ਲਿਖਾਵਉ ਰੇ। ” 
- ਆਸਾ ੫, ੧੩੧, ੨ : ੨ (404) 
ਲਿਖਿਆ ਹੈ 
“ਨਾਨਕ ਨਾਮੁ ਮਿਲਿਆ ਤਿਨ ਜਨ ਕਉ ਜਿਨ ਧੁਰਿ ਮਸਤਕਿ ਲੇਖੁ ਲਿਖਾਵਣਿਆ। ” 
- ਮਾਝ ੩, ਅਸ ੩੩, ੮ : ੩ (129) 
ਲਿਖਦਾ ਹੈ 
“ਹਥਿ ਕਲੰਮ ਅਗੰਮ ਮਸਤਕਿ ਲਿਖਾਵਤੀ। ”” 
- ਗਉ ੫. ਬਾਅ ਪਪਸ : ੧ (261) 
ਲਿਖਾਉਂਦਾ ਹੈ 
“ਜਿਤਨੇ ਜੀਅ ਜੰਤ ਪ੍ਰਭਿ ਕੀਨੇ ਤਿਤਨੇ ਸਿਰਿ ਕਾਰ ਲਿਖਾਵੈ । ” 
- ਮਲਾਂ ੪, ੪, ੧ : ੧ (1263) 


ਲਿਖਕੇ, ਲਿਖੇ ਅਨੁਸਾਰ 
“ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ। ” (ਲਿਖੇ ਅਨੁਸਾਰ) 


- ਜਪੁ ੧, ੨:੩(1) 
“ਏਹੁ ਲੇਖਾ ਲਿਖਿ ਜਾਣੈ ਕੋਇ। ” (ਲਿਖ ਕੇ) 
- ਜਪੁ ੧, ੧੬ : ੧੪ (3) 
“ਕਲਉ ਮਸਾਜਨੀ ਕਿਆ ਸਦਾਈਐ ਹਿਰਦੈ ਹੀ ਲਿਖਿ ਲੇਹੁ। ” (ਲਿਖ ਲਵੋ) 
- ਸਿਰੀ ੪, ਵਾਰ ੫ਸ, ੩, ੧ : ੧ (84) 


(1) ਲਿਖਿਆ ਹੈ 
“ਮਿਲਿ ਸੰਗਤਿ ਧੁਰਿ ਕਰਮ ਲਿਖਿਓ। ” 
- ਗਉਂ ੫, ੧੩, ੧ : ੨ (241) 
“ਲਿਖਿਓ ਲੇਖੁ ਨ ਮੇਟਤ ਕੋਊ। ” (ਲਿਖਿਆ ਹੋਇਆ) 
- ਗਉਂ ੫. ਬਾਅ ੧੭ : ੨ (253) 
(2) ਲਿਖਿਆ ਹੁਕਮ, ਹੁਕਮਨਾਮਾ 
“ਅਭੂਲੁ ਨ ਭੂਲੈ ਲਿਖਿਓ ਨ ਚਲਾਵੈ ਮਤਾ ਨ ਕਰੈ ਪਚਾਸਾ। ” 
- ਸਾਰ ੫, ੩੮, ੧: ੧(1212) 
ਲਿਖਿਆ ਹੋਇਆ 
“ਲਿਖਿਅੜਾ ਸਾਹਾ ਨਾ ਟਲੈ ਜਿਹੜਾ ਪੁਰਬਿ ਕਮਾਇਆ। ”? 
- ਵਡ ੧, ਅਲਾ ੫, ੩ : ੨ (582) 


ਲਿਖੇ ਹੋਏ 





3858 


“ਮਿਲੁ ਪੂਰਬਿ ਲਿਖਿਅੜੇ ਧੁਰਿ ਕਰਮਾ। ” 
- ਗਉਂ ੪, ੬੫, ੩ : ੪ (173) 


(1) ਅੰਕਤ ਕੀਤਾ 
“ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ। ”” 
- ਜਪੁ ੧, ੧: ੬(1) 
“ਲਿਖਿਆ ਫੇਰਿ ਨ ਸਕੀਐ ਜਿਉ ਭਾਵੀ ਤਿਉ ਸਾਰਿ। ” 
- ਰਾਮ ੧, ਓਅੰ ੫੨ : ੪ (937) 
(2) ਲਿਖਣ ਨਾਲ, ਅੰਕਤ ਕਰਨ ਨਾਲ 
“ਲੇਖਾ ਲਿਖਿਆ ਕੇਤਾ ਹੋਇ। ?” 
- ਜਪੁ ੧, ੧੬ : ੧੬ (3) 


(3) ਲਿਖੇ ਅਨੁਸਾਰ, ਅੰਕਤ ਕੀਤੇ ਅਨੁਸਾਰ 
“ਪੂਰਬਿ ਲਿਖਿਆ ਪਾਇਆ। ” 


- ਸੋਰ ੫, ੮੧, ੨ : ੪ (629) 
(4) ਪੱਤਰ, ਲਿਖਤ 
“ਸਾਹ ਚਲੇ ਵਣਜਾਰਿਆ ਲਿਖਿਆ ਦੇਵੈ ਨਾਲਿ। ? 
- ਸਾਰ ੪, ਵਾਰ ੩ਸ, ੨, ੧ : ੧ (1238) 
ਲਿਖਿਆ ਹੋਇਆ ਹੈ, ਅੰਕਤ ਕੀਤਾ ਹੋਇਆ ਹੈ 
“ਬਹੁ ਜੋਨੀ ਭਵਹਿ ਧੁਰਿ ਕਿਰਤਿ ਲਿਖਿਆਸਾ। ”? 
- ਗਉਂ ੫, ੭੧", ੩ : ੧ (176) 
ਲਿਖਿਆ ਹੋਇਆ ਹੈ 
“ਨਾਨਕ ਗੁਰਮੁਖਿ ਤਿਨੀ ਨਾਮੁ ਧਿਆਇਆ 
ਜਿਨ ਕੰਉ ਧੁਰਿ ਪੂਰਬਿ ਲਿਖਿਆਸਿ। ” 
- ਵਡ ੪, ਵਾਰ ੧੭ਸ, ੩, ੨ : ੪ (593) 
(1) ਲਿਖਿਆ ਹੋਇਆ ਹੈ 
“ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ । ? 
- ਮਾਝ ੫, ਬਾਰਾ ੫ : ੪ (134) 
(2) ਲਿਖੇ ਅਨੁਸਾਰ 
“£ਦਹਦਿਸਿ ਧਾਵਹਿ ਕਰਮ ਲਿਖਿਆਸੁ । ” 
- ਗਉਂ ੧, ੬, ੩ : ੪ (152) 
ਅੰਕਤ ਹੈ 
“ਜਿਨ ਕਉ ਕਰਮਿ ਲਿਖੀ ਤਿਸੁ ਰਿਦੈ ਸਮਾਣੀ ਰਾਮ। ”” 
- ਬਿਹਾ ੫, ਛੰਤ ੫, ੩ : ੨ (545) 


(1) ਅੰਕਤ ਕਰੀਏ 
“ਲੇਖਾ ਹੋਇ ਤਾ ਲਿਖੀਐ ਲੇਖੈ ਹੋਇ ਵਿਣਾਸੁ । ” 

- ਜਪੁ ੧, ੨੨ : ੪ (5) 
“ਤਾ ਲਿਖੀਐ ਸਿਰਿ ਗਾਵਾਰਾ ਗਾਵਾਰੁ। ? (ਭਾਵ ਗਿਣਿਆ ਜਾਂਦਾ ਹੈ) 

- ਜਪੁ ੧, ੨੬ : ੨੬ (6) 





3859 


(2) ਅੰਕਤ ਕਰਦੇ ਹਾਂ, ਲਿਖਦੇ ਹਾਂ 
“ਨਾਨਕ ਹੁਕਮੀ ਲਿਖੀਐ ਲੇਖੁ। ”? 
- ਆਸਾ ੧, ਵਾਰ ੭ਸ, ੧, ੧ : ੧੭ (466) 


“ਭਾਉ ਕਲਮ ਕਰਿ ਚਿਤੁ ਲੇਖਾਰੀ ਗੁਰ ਪੁਛਿ ਲਿਖੁ ਬੀਚਾਰੁ । ” 
- ਸਿਰੀ ੧, ੬, ੧: ੨(16) 


(2) ਲਿਖਿਆ ਹੋਇਆ 
“ਨਾਲੇ ਅਲਖੁ ਨ ਲਖੀਐ ਮੂਲੇ ਗੁਰਮੁਖਿ ਲਿਖੁ ਵੀਚਾਰਾ ਹੇ । ” 
- ਮਾਰੂ ੧, ਸੋਲਾ ੧੭, ੧ : ੩ (1028) 


““ਜਿਸਿ ਏਹਿ ਲਿਖੇ ਤਿਸੁ ਸਿਰਿ ਨਾਹਿ। ” 
- ਜਪੁ ੧, ੧੯ : ੮ (4) 
“ਲਿਖੇ ਬਾਝਹੁ ਸੁਰਤਿ ਨਾਹੀ ਬੋਲਿ ਬੋਲਿ ਗਵਾਈਐ। ”! (ਭਾਵ ਲਿਖੇ ਹੁਕਮ) 
- ਵਡ ੧, ਛੰਤ ੧, ੧ : ੪ (566) 
ਲਿਖਿਆ ਹੋਇਆ / ਅੰਕਤ ਕੀਤਾ ਹੋਇਆ ਸੀ 
“ਜਨ ਨਾਨਕ ਨਾਮੁ ਗੁਰੂ ਤੇ ਪਾਇਆ ਧੁਰਿ ਮਸਤਕਿ ਭਾਗੁ ਲਿਖੇਰਾ। ”” 
- ਟੋਡੀ ੪, ੧, ੪ : ੨ (711) 


“ਧਨੁ ਲੇਖਾਰੀ ਨਾਨਕਾ ਪਿਆਰੇ ਸਾਚੁ ਲਿਖੈ ਉਰਿ ਧਾਰਿ। ? 
- ਸੋਰ ੧, ਅਸ ੩, ੮ : ੩ (636) 
“ਹੁਕਮੀ ਲਿਖੈ ਸਿਰਿ ਲੇਖੁ ਵਿਣੁ ਕਲਮ ਮਸਵਾਣੀਐ। ” 
- ਮਲਾ ੧, ਵਾਰ ੪ : ੬ (1280) 
ਲਿਖੋਈਐ --- ਲਿਖਿਆ / ਅੰਕਤ ਕੀਤਾ ਹੁੰਦਾ ਹੈ 
“ਸੋ ਪਾਏ ਪੂਰਾ ਸਤਗੁਰੂ ਜਿਸੁ ਧੁਰਿ ਮਸਤਕਿ ਲਿਲਾਟਿ ਲਿਖੋਈਐ। ” 
- ਵਡ ੪, ਵਾਰ ੪ : ੪ (587) 


“ਸੰਤ ਟਹਲ ਸੋਈ ਹੈ ਲਾਗਾ ਜਿਸੁ ਮਸਤਕਿ ਲਿਖਿਆ ਲਿਖੋਗੁ । ? 
= ਟੋਡੀ ੫, ੮, ੨ : ੧ (713) 


“ਆਦਿ ਪੁਰਖਿ ਪਰਤਖਿ ਲਿਖ੍ਉ ਅਛਰੁ ਮਸਤਕਿ ਧੁਰਿ। ” 
- ਸਵ ੫, ਮਥੁ ੨ : ੨ (1408) 
--= ਲਿਖੇ (ਭਾਗਾ) ਅਨੁਸਾਰ 
“ਲਬਧੇਣ ਸਾਧ ਸੰਗੇਣਿ ਨਾਨਕ ਮਸਤਕਿ ਲਿਖ੍ਣ 9 ।” 
- ਗਾਥਾ ੫, ੨੨ : ੨ (1361) 





3860 


“ਹੋਵਹਿ ਲਿੰਡ ਝਿੰਡ ਨ ਹੋਵਹਿ ਐਸੀ ਕਹੀਐ ਸੂਰਤਿ। ” 
- ਸਾਰ ੪, ਵਾਰ ੨੦ਸ, ੨, ੨ :੨ (1245) 


“ਸਚੁ ਸਚਾ ਜਿਨ ਮਨਿ ਭਾਵਦਾ ਸੇ ਮਨਿ ਸਚੀ ਦਰਗਹ ਲਿਜੈ । ” 
- ਗਉ ੪, ਵਾਰ ੨੦ : ੪ (312) 


ਲਿਆ 
“ਹਉਮੈ ਮੇਰਾ ਕਰਿ ਮੁਏ ਕਿਛੁ ਸਾਥਿ ਨ ਲਿਤਾ।” 


- ਸੂਹੀ ੩, ਵਾਰ ੫ : ੨ (787) 


“ਗੁਰਿ ਅਪਣੀ ਕਿਰਪਾ ਧਾਰਿ ਅਪਣੇ ਕਰਿ ਲਿਤੇ । ”” 
- ਸੋਰ ੪, ਵਾਰ ੨੭ 


2 € (259) 


“ਸਰਬਤ ਰਮਣੰ ਗੋਬਿੰਦਹ ਨਾਨਕ ਲੇਪ ਛੇਪ ਨ ਲਿਪ੍ਤੇ । ” 
- ਸਸ ੫, ੩੬ : ੨ (1357) 
(ਸੰ.) ਮਸਤਕ / ਮੱਥੇ (ਉਪਰ) 
“ਪਰਮ ਪਰਸ ਗੁਰੁ ਭੇਟੀਐ ਪੂਰਬ ਲਿਖਤ ਲਿਲਾਟ। ” 
- ਗਉ ਰਵਿ, ਅਸ ੧, ੬ : ੧ (346) 
ਮਸਤਕ / ਮਥੇ ਤੇ, ਵੇਖੋ ਲਿਲਾਟ 
“ਗਲਿ ਮਾਲਾ ਤਿਲਕੁ ਲਿਲਾਟੰ। ”? 
- ਆਸਾ ੧, ਵਾਰ ੧੪ਸ, ੧, ੨ : ੫ (470) 
ਮਸਤਕ / ਮੱਥੇ ਤੇ 
“ਜਉ ਗੁਰਦੇਉ ਲਿਲਾਟਹਿ ਲੇਖ । ” 
- ਭੈਰ ਨਾਮ, ੧੧, ੫ : ੪ (1167) 
ਮੱਥੇ ਤੇ, ਵੇਖੋ “ਲਿਲਾਟ ? 
“ਤਿਲਕੁ ਲਿਲਾਟਿ ਜਾਣੈ ਪ੍ਰਭੁ ਏਕੁ । ”” 
- ਆਸਾ ੧, ੨੦, ੪ : ੩ (355) 
“ਜਿਨ ਕਉ ਲਿਲਾਟਿ ਲਿਖਿਆ ਧੁਰਿ ਨਾਮੁ। ” (ਭਾਵ ਭਾਗਾਂ ਵਿਚ) 
- ਮਲਾ ੩, ੬, ੧ : ੧ (1259) 
ਮੱਥੇ ਤੇ, ਭਾਗਾਂ ਵਿਚ 
“ਧੁਰਿ ਹੋ ਹੋ ਲਿਖੇ ਲਿਲਾਧੋ । ”” 
- ਕਾਨ ੪, ੧, ੪ : ੧ (1297) 





3861 


“ਜਬ ਲਉ ਨਹੀ ਭਾਗ ਲਿਲਾਰ ਉਦੈ ਤਬ ਲਉ ਭੂਮਤੇ ਫਿਰਤੇ ਬਹੁ ਧਾਯਉ। ” 
- ਸੂਹੀ ੫, ਮਥੁ ੬ : ੧ (1409) 
ਲਿਲਾਰਾ ---- ਮਥੇ ਉਤੇ 
“ਤਿਨੀ ਅੰਤਰਿ ਹਰਿ ਆਰਾਧਿਆ ਜਿਨ ਕਉ ਧੁਰਿ ਲਿਖਿਆ ਲਿਖਤੁ ਲਿਲਾਰਾ। 
- ਸੂਹੀ 8, ੯, ੧ : ੧ (733) 
ਲਿਲਾਰਿ ---- ਮੱਥੇ ਉਤੇ 
“ਨਾਨਕ ਲਿਲਾਰਿ ਲਿਖਿਆ ਸੋਇ। ” 
- ਮਾਝ ੧, ਵਾਰ ੧੩ਸ, ੧, ੭ : ੧(144) 


-<-- ਮੱਥੇ ਤੇ 
“ਸੋ ਪਾਏ ਪੂਰਾ ਸਤਿਗੁਰੂ ਜਿਸੁ ਲਿਖਿਆ ਲਿਖਤੁ ਲਿਲਾਰੇ। ” 
- ਗਉ ੪, ਵਾਰ ੧੪ਸ, ੪, ੧ : ੧੧ (307) 


“ਸੋ ਪਾਵੇ ਜਿਸੁ ਲਿਖਤੁ ਲਿਲੇਰੈ । ” 


- ਕਾਨ ੫, ੩੪, ੧" : ੫ (1304) 


(1) ਲੀਨਤਾ, ਬਿਰਤੀ (ਸੁਰਤ) ਦਾ ਇਕਰਸ ਲਗਾਓ, ਧਿਆਨ ਦੀ ਇਕਾਗਰਤਾ, 
ਲਗਨ 
“ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ। ? 
- ਜਪੁ ੧,੧੨1) 
“ਲਿਵ ਧਾਤੁ ਦੁਇ ਰਾਹ ਹੈ ਹੁਕਮੀ ਕਾਰ ਕਮਾਇ। ” (ਪ੍ਰਭੂ ਲੀਨਤਾ) 
- ਸਿਰੀ ੪, ਵਾਰ ੧੨ਸ, ੩, ੨ : ੩ (87) 
“ਨਾਨਕੁ ਨੀਚੁ ਕਹੈ ਲਿਵ ਲਾਇ। ” (ਭਾਵ ਵਿਚਾਰ ਕੇ) 
- ਗਉ ੧, ਅਸ ੪, ੮ : ੪ (223) 
(2) ਪ੍ਰੀਤ, ਪਿਆਰ 
“ਕਰਹੁ ਕ੍ਰਿਪਾ ਸਰਬ ਕੇ ਦਾਤੇ ਏਕ ਰੂਪ ਲਿਵ ਲਾਵਹੁ । ”” 
- ਗਉਂ ੫, ੧੬੫”, ੨ : ੧ (216) 
“ਜੈਸਾ ਕਰਮ ਤੈਸੀ ਲਿਵ ਲਾਵੈ। ” (ਲਗਨ) 
- ਪ੍ਰਭਾ ੧, ਅਸ ੧, ੩, ੩ (1342) 
“ਸਹਜ ਭਾਇ ਜਾਇ ਤੇ ਨਾਨਕ _ਪਾਰਬੁਹਮ ਲਿਵ ਜਾਗੇ। ” (ਪੀਤ ਵਿਚ) 
- ਗੂਜ ੧, ਅਸ ੧, ੨ : ੨ (503) 
“ਧਾਤੁ ਮਿਲੈ ਫੁਨਿ ਧਾਤੁ ਕਉ ਲਿਵ ਲਿਵੈ ਕਉ ਧਾਂਵੈ। ” (ਪਿਆਰ) 
- ਤਿਲੰ ੧, ਅਸ ੧, ੮ : ੧ (725) 
“ਓਸ ਕੋ ਕਿਹੁ ਪੋਹਿ ਨ ਸਕੀ ਜਿਸ ਕਉ ਆਪਣੀ ਲਿਵ ਲਾਵਏ । ” (ਪਿਆਰ) 
- ਰਾਮ ੩, ਅਨੰ ੨੮ : ੩ (920) 
(3) ਧਿਆਨ ਲਾ ਕੇ, ਵਿਚਾਰ ਕਰਕੇ 
“ਬਿਨੁ ਸਤਿਗੁਰ ਸੇਵੇ ਮੁਕਤਿ ਨ ਹੋਈ ਮਨਿ ਦੇਖਹੁ ਲਿਵ ਲਾਈ ਹੇ। ? 
- ਮਾਰੂ ੩, ਸੋਲਾ ੩, ੧੫ : ੩ (1046) 





3862 


ਅਖੰਡ ਲਿਵ, ਇਕ ਰਸ ਲਿਵ 
“ਨਾਨਕ ਹਰਿ ਨਾਮੁ ਜਿਨੀ ਆਰਾਧਿਆ ਅਨਦਿਨੁ ਹਰਿ ਲਿਵਤਾਰ। ” 
- ਸਿਰੀ ੪, ਵਾਰ ੧੮ਸ, ੩, ੨ : ੧ (90) 
ਇਕ ਰਸ ਲਗਨ ਨਾਲ 
“ਸਬਦੁ ਵੀਚਾਰੇ ਏਕ ਲਿਵਤਾਰਾ। ” 
- ਆਸਾ ੧, ਅਸ ੨, ੮ : ੩ (412) 
ਸਭ ਵਿਚ ਰਵਿਆ ਹੋਇਆ 
“ਬਦਤਿ ਜੈ ਦੇਉ ਜੈ ਦੇਵ ਕਉ ਰੰਮਿਆ ਬ੍ਹਮੁ ਨਿਰਬਾਣੁ ਲਿਵਲੀਣੁ ਪਾਇਆ। ”” 
- ਮਾਰੂ ਜੈਦੇ, ੧, ੨ : ੨ (1106) 
ਲਿਬੇੜ ਕੇ, ਗਲੇਫ ਕੇ 
“ਫਰੀਦਾ ਏ ਵਿਸੁ ਗੰਦਲਾ ਧਰੀਆ ਖੰਡ ਲਿਵਾੜਿ । ? 
- ਸਲੋ ਫਰ, ੩੭ : ੧ (1379) 


ਲਿਵ ਦੀ ਭਾਵ ਪ੍ਰੀਤ ਦੀ 
“ਨਾਨਕ ਧਾਤੁ ਲਿਵੈ ਜੋੜ ਨ ਆਵਈ ਜੇ ਲੋਚੈ ਸਭੁ ਕੋਇ। ” 
- ਗਉ ੪, ਵਾਰ ੩੧ਸ, ੪, ੨ :੫ (316) 
“ਹਰਿ ਸਜਣੁ ਲਧਾ ਮੇਰੇ ਪਿਆਰੇ ਨਾਨਕ ਗੁਰੂ ਲਿਵੈ। ” (ਪ੍ਰੇਮ ਸਦਕਾ) 
- ਆਸਾ ੪, ਛੰਤ ੨੧, ੩ : ੪ (452) 
“ਸਾਚੀ ਲਿਵੈ ਬਿਨੁ ਦੇਹ ਨਿਮਾਣੀ। ” (ਲਗਨ “ ਪ੍ਰੀਤ ਤੋ”) 


- ਰਾਮ ੩, ਅਨੰ ੬ : ੧ (917) 


(1) ਲਿਆ ਹੈ 
“ਅਪੁਨਾ ਦਾਸਰਾ ਆਪੇ ਮੁਲਿ ਲੀਉ। ” 
- ਗਉ ੫, ਅਸ ੯, ੬ : ੨ (240) 
(2) ਲਿਵ 
“ਨਾਮੁ ਇਕ ਰਸ ਰੰਗ ਨਾਮਾ ਨਾਮਿ ਲਾਗੀ ਲੀਉ। ” 
- ਮਾਰੂ ੫ ੨੮, ੨ : ੧ (1007) 


(1) ਲਿਆ 
“ਰਾਮ ਮੇਰਾ ਮਨੁ ਬੇਧਿ ਲੀਓ ਹਰਿ ਸਾਚੇ । ” 
- ਗਉ ੪, ੫੫, ੧ : ੧ (169) 
“ਰਜ ਪੰਕਜ ਮਹਿ ਲੀਓ ਨਿਵਾਸ। ? (ਧਾਰਨ ਕੀਤਾ, ਲਿਆ) 
- ਭੈਰ ਕਬ, ਅਸ ੧, ੪ : ੨ (1162) 
“ਜਜਿਹਿ ਬਿਖਿਆ ਸਗਲੀ ਤਜੀ ਲੀਓ ਭੇਖ ਬੈਰਾਗ। ? (ਧਾਰਨ ਕੀਤਾ) 
- ਸਲੋ ੯, ੧੭ : ੧ (1427) 
(2) ਪ੍ਰਾਪਤ ਕੀਤਾ 
“ਕੀਓ ਸੀਗਾਰੁ ਮਿਲਣ ਕੈ ਤਾਈ, ਪੁਭੁ ਲੀਓ ਸੁਹਾਗਨਿ, ਥੁਕ ਮੁਖਿ ਪਾਈਆ। ” 
- ਬਿਲਾ ੪, ਅਸ ੫, ੭ : ੨ (836) 
“ਦਾਸੁ ਕਮੀਰੁ ਚੜਿਓ ਗੜ੍ ਉਪਰਿ ਰਾਜੁ ਲੀਓ ਅਬਿਨਾਸੀ। ” 
- ਭੈਰ ਕਬ, ੧੭, ੬ : ੨ (1162) 





3863 


-<-- ਲਿਆ ਹੈ 
“ਸਭ ਹਰਿ ਕੀ ਕਰਹੁ ਉਸਤਤਿ ਜਿਨਿ ਗਰੀਬ ਅਨਾਥ ਰਾਖਿ ਲੀਓਇ। ”” 
- ਸਿਰੀ ੪, ਵਾਰ ੧੬ : ੪ (89) 


“ਪਰਤਛਿ ਰਿਦੈ ਗੁਰ ਅਰਜਨੁ ਕੈ ਹਰਿ ਪੂਰਨ ਬ੍ਰਹਮਿ ਨਿਵਾਸੁ ਲੀਅਉ। ” 
- ਸਵ ੫, ਮਥੁ ੫ : ੪ (1409) 
-<-- ਲਿਆ ਹੈ 
“ਰਾਵੇ ਰੰਗਿ ਰਾਤੜਿਆ ਮਨੁ ਲੀਅੜਾ ਦੀਤਾ ਰਾਮ। ? 
- ਆਸਾ ੧, ਛੱਤ ੧, ੪ : ੨ (436) 


“ਓਨੀ ਚਲਣੁ ਸਦਾ ਨਿਹਾਲਿਆ ਹਰਿ ਖਰਚੁ ਲੀਆ ਪਤਿ ਪਾਇ। ” 
- ਸਿਰੀ ੪, ੭੦, ੨ : ੨ (42) 


“ਰਾਖਿ ਲੀਆ ਗੁਰਿ ਪੂਰੈ ਆਪਿ। ” 


- ਗਉਂ ੫, ੧੨੩, ੧ : ੧ (190) 
(2) ਪ੍ਰਾਪਤ ਕੀਤਾ 
“ਕਰਿ ਚੋਰੀ ਮੈ ਜਾ ਕਿਛੁ ਲੀਆ ਤਾ ਮਨਿ ਭਲਾ ਭਾਇਆ। ” 
- ਗਉ ੧, ੧੩, ੩ : ੨ (155) 
“ਮਨੁ ਦੇ ਰਾਮੁ ਲੀਆ ਹੈ ਮੋਲਿ। ” 
- ਗਉ ਕਬ, ੧੯, ੧ : ੨ (327) 
(3) ਲਿਆਂ 
“ਆਪਣ ਲੀਆ ਜੇ ਮਿਲੈ ਤਾ ਸਭੁ ਕੋ _ਭਾਗਠੁ ਹੋਇ। ” 
- ਗਉ ੧, ੧੮, ੩ : ੧ (157) 
(4) ਲਿਆ ਭਾਵ ਉਚਾਰਿਆ, ਸਿਮਰਿਆ 
“ਜਾ ਕਉ ਕ੍ਰਿਪਾ ਕਰੀ ਪੁਭਿ ਮੇਰੈ ਮਿਲਿ ਸਾਧ ਸੰਗਤਿ ਨਾਉ ਲੀਆ। ”? 
- ਸੋਰ ੫, ੯, ੩ : ੨ (611) 
“ਸੁਪਨੈ ਨਾਮੁ ਨ ਹਰਿ ਲੀਆ। ”” 
- ਬਸੰ ੫, ਅਸ ੨, ੩ : ੪ (1192) 
(5) (ਅ. ਲਅਈਨ) ਮਰਦੂਦ, ਫਿਟਕਾਰਿਆ ਹੋਇਆ 
“ਸੰਤਾ ਕਾ ਲੀਆ ਧਰਤਿ ਬਿਦਾਰਉ। ”” 
- ਗੋਂਡ ੫, ੧੮, ੧ : ੧ (867) 
(6) ਨਾਲ ਲਿਆ, ਚੁਕਿਆ 
“ਛਾਡਿ ਚਲੇ ਹਮ ਕਛੂ ਨ ਲੀਆ। ” 
- ਭੈਰ ਕਬ, ੭, ੩ : ੨ (1159) 


- ਮਾਝ ੫. ੩੬, ੪ : ੧6105) 


“ਸਾਦ ਸਹਜ ਸੁਖ ਰਸ ਕਸ ਤਜੀਅਲੇ ਕਾਪੜ ਛੋਡੇ ਚਮੜ ਲੀਏ । ” 





3864 


- ਆਸਾ ੧, ੩੩, ੩ : ੧ (358) 


“ਪਾਣੀ ਅੰਦਰਿ ਲੀਕ ਜਿਉ ਤਿਸ ਦਾ ਥਾਉ ਨ ਥੇਹੁ।” 
- ਆਸਾ ੧, ਵਾਰ ੨੨ਸ, ੨, ੪ : ੨ (474) 
“ਜਾ ਤੇ ਭੂਮ ਕੀ ਲੀਕ ਮਿਟਾਈ। ” 
- ਸੋਰ ਕਬ, ੫, ੪ 2 ੨ (655) 
(ਮਹਾਨਕੋਸ਼ ਅਰਥ “ਲਿਖਤ” ਕਰਦਾ ਹੈ) 
ਲੀਖਿਆ ---- ਲਿਖਿਆ ਹੋਇਆ ਭਾਵ ਭਾਗਾਂ ਵਿਚ 
“ਤਿਨਾ ਮਿਲਿਆ ਗੁਰੁ ਆਇ ਜਿਨ ਕਉ ਲੀਖਿਆ। ” 
- ਸੂਹੀ ੧, ੫, ੨ : ੧ (729) 


“ਬੁਰਾ ਭਲਾ ਦੁਇ ਮਸਤਕਿ ਲੀਖੇ ਪਾਪੁ ਪੁੰਨੁ ਬੀਜਾਇਦਾ। ” 
- ਮਾਰੂ ੧, ਸੋਲਾਂ ੧੭, ੧੪ : ੩ (1038) 
“ਦਸ ਅਠ ਲੀਖੇ ਹੋਵਹਿ ਪਾਸਿ।” (ਲਿਖੇ ਹੋਏ) 
- ਬਸੰ ੧, ੩, ੨:੧(1169) 


“ਦੇਵਲ ਮਧੇ ਲੀਗੁ ਆਛੈ ਲੀਗੁ ਸੀਗੁ ਹੀਗੁ ਗੋ। ? 
- ਟੋਡੀ ਨਾਮ, ੩, ੨ : ੨ (718) 


“ਅੰਮ੍ਰਿਤ ਰਸੁ ਸਚੁ ਅੰਮ੍ਰਿਤੁ ਬੋਲੀ ਗੁਰਿ ਪੂਰੈ ਅੰਮ੍ਰਿਤੁ ਲੀਚੈ ਜੀਉ। ” 
- ਮਾਝ ੪, ੬, ੩ : ੩ (96) 


“ਅਅਚਿੰਤ ਹਮਾਰੈ ਲੀਚੈ ਨਾਉ। ” (ਲਿਆ ਜਾਂਦਾ ਹੈ) 
- ਭੈਰ ੫, ੬, ੨ : ੨ (1157) 
<<= ਲੈਣਗੇ 
“ਗੁਰੂ ਜੁ ਨ ਚੇਤਹਿ ਆਪਨੋ ਅਧਮਾਝਿ ਲੀਜਹਿਗੇ ਲੂਟਿ। ” 
- ਸਲੋ ਕਬ, ੭੩ : ੨ (1368) 


- ਆਸਾ ੧, ੯, ੧ : ੨ (351) 


“ਪ੍ਰਭ ਮਿਲਹੁ ਪਿਆਰੇ ਮਇਆ ਧਾਰੇ ਕਰਿ ਦਇਆ ਲੜਿ ਲਾਇ ਲੀਜੀਐ। ”” 
- ਬਿਹਾ ੫, ਛੰਤ ੬, ੧ : ੩ (545) 
(1) ਲਓ 
“ਕਰਿ ਕਿਰਪਾ ਡੁਬਦਾ ਪਥਰੁ ਲੀਜੈ। ” (ਭਾਵ ਬਚਾ ਲਵੇ, ਕੱਢ ਲਵੇ) 
- ਮਾਝ ੫, ੨੯, ੪ : ੨ (103) 





3865 


“ਡੂਬਤ ਪਾਹਨ ਪ੍ਰਭ ਮੇਰੇ ਲੀਜੈ। ” (ਤਾਰ ਲਵੋ) 
- ਸ਼ੂਹੀ ੫, ੨੦, ੫ : ੨ (741) 
“ਜਨਮ ਜਨਮ ਕੇ ਪਾਪ ਕਰਮ ਕੇ ਕਾਟਨਹਾਰਾ ਲੀਜੈ ਰੇ। ” (ਲਵੇ ਭਾਵ ਪ੍ਰਾਪਤ ਕਰੋ) 
- ਗਉ ੧, ੧੬, ੧: ੨ (156) 
“ਸਹਜ ਕੈ ਪਾਵੜੈ ਪਗੁ ਧਰਿ ਲੀਜੈ। ” (ਲਈਏ) 
- ਗਉ ਕਬ, ੩੧, ੧" : ੨ (329) 
(2) ਜਪੀਏ, ਲਈਏ 
“ਅਹਿਨਿਸਿ ਨਾਮੁ ਤਿਸੈ ਕਾ ਲੀਜੈ ਹਰਿ ਉਤਮੁ ਪੁਰਖੁ ਪਰਧਾਨੁ ਜੀਉ। ” 
- ਆਸਾ ੧, ਛੱਤ ੪, ੩ : ੫ (438) 
“ਸੁਕ੍ਰਿਤੁ ਕੀਜੈ ਨਾਮੁ ਲੀਜੈ ਨਰਕਿ ਮੂਲਿ ਨ ਜਾਈਐ। ” 
- ਆਸਾ ੫, ਛੱਤ ੧੩, ੧ : ੪ (461) 
(3) ਲੈਂਦੇ ਹਨ, ਪ੍ਰਾਪਤ ਕਰਦੇ ਹਨ 
“ਜਿਨਾ ਨਾਨਕ ਗੁਰਮੁਖਿ ਹਿਰਦਾ ਸੁਧੁ ਹੈ ਹਰਿ ਭਗਤਿ ਹਰਿ ਲੀਜੈ । ”” 
- ਆਸਾ ੪, ਛੰਤ ੧੮, ੪ : ੪ (450) 
“ਗੁਰਮੁਖਿ ਹੋਇ ਕਾਇਆ ਗੜ ਲੀਜੈ। ? (ਭਾਵ ਜਿਤੇ) 
- ਰਾਮ ੧, ਅਸ ੫, ੪ : ੩ (905) 
“ਆਇਓ ਸਾਮ ਨਾਨਕ ਓਟ ਹਰਿ ਕੀ ਲੀਜੈ ਭੁਜਾ ਪਸਾਰੇ। ” (ਲਵੋ, ਪਕੜੋ, ਪ੍ਰਾਪਤ 
ਕਰੋ) 
- ਮਾਰੂ ੫, ੨, ੪ : ੨ (999) 
(4) ਲਈਏ, ਪਕੜੀਏ 
“ਬਿਨੁ ਰਘੁਨਾਥ ਸਰਨਿ ਦਾ ਕੀ ਲੀਜੈ। ”” 
- ਜੈਤ ਰਵਿ, ੧, ੬ : ੨ (710) 
(5) ਲਵੋ 
“ਮੋਹਿ ਨਿਰਗੁਨ ਲੀਜੈ ਲੜਿ ਲਾਇ। ” 
- ਬਿਲਾ ੫, ੩, ੧" : ੨ (802) 
(6) ਲਈਦਾ ਹੈ 
“ਰਾਮ ਨਾਮ ਬਿਨੁ ਬਿਰਥਾ ਸਾਸੁ ਲੀਜੈ । ? 
- ਰਾਮ ੧, ਅਸ ੫, ੩ : ੩ (905) 
(7) ਲੈਂਦੇ ਹਨ, ਕਰਦੇ ਹਨ 
“ਲੇਖਾ ਲੀਜੈ ਤਿਲ ਜਿਉ ਪੀੜੀ। ”” 


- ਮਾਰੂ ੧, ਸੋਲਾ ੮, ੧੦ : ੧ (1028) 


“ਹਰਿ ਪ੍ਰਭ ਆਨਿ ਮਿਲਾਵਹੁ ਗੁਰੁ ਸਾਧੂ ਘਸਿ ਗਰੁੜੁ ਸਬਦੁ ਮੁਖਿ ਲੀਠਾ। ”” 
- ਗਉ ੪, ੬੧,੪:੧(171) 


- ਗਉ ਕਬ, ਅਸ ੩੬, ੮ : ੨ (330) 





3866 


“ਸੁਪਨਿ ਇਕੁ ਪਰਤਖਿ ਇਕੁ ਇਕਸ ਮਹਿ ਲੀਣਉ। ” 
- ਸਵ ੩, ੧੨ : ੩ (1394) 


(1) ਸਮਾ ਗਿਆ, ਵਿਲਯ ਹੋਇਆ, ਲੀਨ ਹੋਇਆ 
“ਉਦੈ ਅਸਤ ਕੀ ਮਨ ਬੁਧਿ ਨਾਸੀ ਤਉ ਸਦਾ ਸਹਜਿ ਲਿਵ ਲੀਣਾ। ” 

- ਆਸਾ ਕਬ, ੧, ੩ : ੨ (475) 
“ਨਾਨਕ ਸਾਹਿਬੁ ਭਰਪੁਰਿ ਲੀਣਾ। ” 
(ਮਿਲਿਆ ਹੋਇਆ, ਵਿਆਪਕ) 

- ਵਡ ੫, ੨, ੪ : ੨ (562) 

(2) ਮਸਤ ਹੋਇਆ, ਮਗਨ ਹੋਇਆ 
“ਪ੍ਰੇਮ ਭਗਤਿ ਤਾ ਕਾ ਮਨੁ ਲੀਣਾ ਪਾਰਬ੍ੁਹਮ ਮਨਿ ਭਾਵੈ । ” 

= ਸੋਰ ੫, ੭੯, ੨ : ੨ (628) 


“ਸੰਤ ਪ੍ਰਸਾਦਿ ਭਏ ਮਨ ਨਿਰਮਲ ਕਰਿ ਕਿਰਪਾ ਅਪੁਨੇ ਕਰਿ ਲੀਤ। ”” 
- ਟੋਡੀ ੫, ੨੧, ੨ : ੧ (716) 


“ਇਹੁ ਤਨੁ ਮਾਇਆ ਪਾਹਿਆ ਪਿਆਰੇ ਲੀਤੜਾ ਲਬਿ ਰੰਗਾਏ। ”? 
- ਤਿਲੰ ੧, ੩, ੧ : ੧ (721) 


“ਕਹੁ ਨਾਨਕ ਤਿਸੁ ਜਨ ਬਲਿਹਾਰੀ ਤੇਰਾ ਦਾਨੁ ਸਭਨੀ ਹੈ ਲੀਤਾ। ” 
- ਵਡ ੫. ਛੰਤ ੧, ੨ : ੬ (577) 
“ਗੜ ਲੀਤਾ ਘਟੁ ਲੁਟਿਆ ਦੀਵੜੇ ਗਇਆ ਬੁਝਾਇ। ” (ਜਿਤਿਆ, ਲਿਆ) 
- ਸਲੋ ਫਰ, ੪੮ : ੨ (1380) 


ਲਈ 
“ਮੋਹਿ ਦੀਨ ਹਰਿ ਹਰਿ ਓਟ ਲੀਤੀ। ” 


- ਰਾਮ ੫, ਅਸ ੧, ੨ : ੪ (912) 


ਲੀਤੀਅਨੁ --- ਉਸਨੇ ਲਿਆ 
“ਸਉਪੇ ਜਿਸੁ ਭੰਡਾਰ ਫਿਰਿ ਪੁਛ ਨ ਲੀਤੀਅਨੁ । ? 
- ਰਾਮ ੫, ਵਾਰ ੪ : ੨ (958) 


ਲੀਤੀਆ ---- ਲੈ ਲਈਆਂ 
“ਨਾਨਕ ਜਿਨਿ ਅਖੀ ਲੀਤੀਆ ਸੋਈ ਸਚਾ ਦੇਇ। ”? 
- ਸਿਰੀ ੪, ਵਾਰ ੧ਸ, ੩, ੨ : ੪ (83) 


(1) ਸਮਾ ਜਾਣਾ, ਵਿਲਯ ਹੋਣਾ 
“ਨਿਮਖ ਨ ਲੀਨ ਭਇਓ ਚਰਨਨ ਸਿਉ ਬਿਰਥਾ ਅਉਧ ਸਿਰਾਨੀ। ” 

- ਗਉ ੯, ੮, ੨ : ੨ (220) 
“ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ। ? 

- ਸਲੋ ੯, ੧੧ : ੨ (1426) 





3867 


(2) ਲਿਆ 
“ਕਾਢਿ ਲੀਨ ਸਾਗਰ ਸੰਸਾਰ। ? 
- ਗਉ ਕਬ, ਅਸ ੪੦, ੨:੨(331) 
“ਕਰਮ ਭਾਵਨੀ ਸੰਗ ਲੀਨ। ? (ਲਏ) 
- ਬਸੰ ਕਬ, ੬, ੨ : ੨ (1195) 
“ਦੀਨ ਲੀਨ ਪਿਆਸ ਮੀਨ ਸੰਤਨਾ ਹਰਿ ਸੰਤਨਾ। ”! (ਦੀਨਤਾ ਲੈ, ਨਮਰ ਬਣ) 
- ਕਾਨ ੫, ੩੫, ੨ : ੧ (1305) 
(3) ਲੈਂਦਾ ਹੈ 
“ਤਾ ਕੈ ਜਾਤਿ ਨ ਪਾਤੀ ਨਾਮ ਲੀਨ। ” (ਭਾਵ ਨਾ ਕੋਈ ਜਾਣਦਾ ਹੈ) 
- ਬਸੰ ੧, ਅਸ ੨, ੩ : ੩ (1188) 
(4) ਲਿਆ ਭਾਵ ਪਕੜਿਆ 
“ਮਰਨੇ ਤੇ ਕਿਆ ਡਰਪਨਾ ਜਬ ਹਾਥਿ ਸਿਧਉਰਾ ਲੀਨ। ”” 
- ਸਲੋ ਕਬ, ੭੧ : ੨ (1368) 


“ਨਾਨਕ ਲਾਜ ਬਿਰਦ ਕੀ ਰਾਖਹੁ ਨਾਮੁ ਤੁਹਾਰਉ ਲੀਨਉ। ? 
- ਸੋਰ ੯, ੯, ੩ : ੨ (633) 


(1) ਲੀਨ ਹੋਇਆ, ਸਮਾਇਆ, ਰਚਿਆ 
“ਮਨ ਪਿਆਰਿਆ ਜੀਉ ਮਿਤ੍ਹਾ ਹਰਿ ਪ੍ਰੇਮ ਭਗਤਿ ਮਨੁ ਲੀਨਾ। ” 
- ਸਿਰੀ ੫, ਛੰਤ ੨, ੫ : ੧ (80) 
“ਚਰਨ ਕਮਲ ਸਿਉ ਜਾ ਕਾ ਮਨੁ ਲੀਨਾ ਸੇ ਜਨ ਤ੍ਰਿਪਤਿ ਅਘਾਈ। ” 
- ਸੋਰ ੫, ੧੫, ੧ : ੧ (612) 
“ਦੁਖ ਬਿਸਾਰਿ ਸੁਖ ਅੰਤਰਿ ਲੀਨਾ। ” (ਲੈ ਲਿਆ, ਵਸਾ ਲਿਆ) 
- ਬਿਲਾ ਨਾਮ, ੧, ੧ : ੨ (857) 
(2) ਲਿਆ 
“ਰਤਨੁ ਗਿਆਨੁ ਸਭ ਕੋ ਹਿਰਿ ਲੀਨਾ ਤਾ ਸਿਉ ਕਛੁ ਨ ਬਸਾਈ। ”” 
- ਗਉ ੯, ੪, ੧: ੨ (219) 


“ਅੰਧ ਕੂਪ ਤੇ ਕਰੁ ਗਹਿ ਲੀਨਾ।” (ਬਚਾ ਲਿਆ) 
- ਬਿਲਾ ੫, ੧੨, ੨ : ੧ (804) 


(3) ਮਸਤ 
“ਖੀਰ ਸੰਗਿ ਬਾਰਿਕੁ ਹੈ ਲੀਨਾ ਪਭ ਸੰਤ ਐਸੇ ਹਿਤਕਾਰੀ। ”? 

- ਸੋਰ ੫, ੧੬, ੨ : ੨ (613) 
“ਹਰਿ ਕੀ ਪ੍ਰੇਮ ਭਗਤਿ ਮਨੁ ਲੀਨਾ। ” (ਮਸਤ ਹੋ ਗਿਆ) 

- ਸੋਰ ੫, ੫੫, ੧ : ੧ (622) 
(4) ਲਿਆ, ਜਪਿਆ 
“ਰਾਮ ਕੋ ਨਾਮੁ ਨ ਕਬਹੁ ਲੀਨਾ। ” 

ਤੁ - ਸੂਹੀ ਕਬ, ੧, ੧ : ੨ (792) 

“ਅੰਮ੍ਰਿਤ ਨਾਮੁ ਮਹਾਂ ਰਸੁ ਲੀਨਾ। ? 

- ਬਿਲਾ ੫, ੧੨, ੩ : ੨ (804) 





3868 


(5) ਲਿਆ ਭਾਵ ਕੀਤਾ 
“ਨਾਨਕ ਦਰਸਿ ਲੀਨਾ ਜਿਉ ਜਲ ਮੀਨਾ ਸਭ ਦੇਖਿਐ ਅਨਭੈ ਕਾ ਦਾਤਾ। ” 
- ਸਾਰ ੫, ਛੰਤ ੧, ੧ : ੬ (1236) 


“ਕਰੁ ਗਹਿ ਲੀਨੀ ਪਾਰਬ੍ਰਹਮਿ ਬਹੁੜਿ ਨ ਵਿਛੁੜਿਆਹੁ। ” 
- ਮਾਝ ੫. ਬਾਰਾ ੧੧ : ੬ (135) 
(2) ਲੀਨ ਹੋ ਗਿਆ 
“ਹਰਿ ਰਸੁ ਗੁਰ ਤੇ ਪਾਇਆ ਮੇਰਾ ਮਨੁ ਤਨੁ ਲੀਨੀ। ” 
- ਗਉਂ ੩, ੩੮, ੨ : ੨ (163) 
“ਸਭੁ ਤਨੁ ਮਨੁ ਦੇਹ ਹਰਿ ਲੀਨੀ। ” 
- ਸੋਰ ਕਬ, ੪, ੪ : ੨ (655) 
(3) ਲਈ, ਪ੍ਰਾਪਤ ਕੀਤੀ 
“ਆਗਿਆ ਨਹੀ ਲੀਨੀ ਭਰਮਿ ਭੁਲਾਇਆ। ” 
- ਗਉ ੧, ਅਸ ੧੪, ੧ : ੩ (227) 
“ਮਨ ਰੇ ਕਉਨੁ ਕੁਮਤਿ ਤੈ ਲੀਨੀ। ” (ਧਾਰਨ ਕੀਤੀ) 
- ਸੋਰ ੯, ੩, ੧ : ੧ (632) 
(4) ਲਈ 
“ਨਾ ਤੁਮ ਡੋਲਹੁ ਨਾ ਹਮ ਗਿਰਤੇ ਰਖਿ ਲੀਨੀ ਹਰਿ ਮੇਰੀ। ”” 
- ਰਾਮ ਕਬ, ੩, ੧ : ੨ (969) 


“ਮੇਰਾ ਮਨੁ ਤਨੁ ਲੀਨੁ ਭਇਆ ਰਾਮ ਨਾਮੈ ਮਤਿ ਗੁਰਮਤਿ ਰਾਮ ਰਸਾਲਾ। ” 

- ਮਾਲੀ ੪, ੫, ੧ : ੨ (985) 
(2) ਲਿਆ ਹੈ 
“ਮਾਨਸ ਕੋ ਜਨਮੁ ਲੀਨੁ ਸਿਮਰਨੁ ਨਹ ਨਿਮਖ ਕੀਨੁ । ? 

- ਜੈਜਾ ੯, ੩, ੧ : ੧ (1352) 


“ਲੜਿ ਲੀਨੇ ਲਾਏ ਨਉ ਨਿਧਿ ਪਾਏ ਨਾਉ ਸਰਬ ਸੁ ਠਾਕੁਰਿ ਦੀਨਾ । ” 
- ਸਿਰੀ ੫, ਛੰਤ ੨, ੫ : ੫ (80) 


(2) ਠੱਗੇ ਹੋਏ, ਗ੍ਰਸੇ ਹੋਏ 
“ਕਾਮ ਕ੍ਰੋਧ ਮਾਇਆ ਕੇ ਲੀਨੇ ਇਆ ਬਿਧਿ ਜਗਤੁ ਬਿਗੂਤਾ। ” 
- ਗਉ ਕਬ, ੬੮, ੨ : ੧ (338) 


“ਕਾਮ ਕ੍ਰੋਧ ਤ੍ਰਿਸਨਾ ਕੇ ਲੀਨੇ । ?” 
- ਕੇਦਾ ਕਬ, ੪, ੧: ੧ (1124) 


- ਗਉਂ ੫, ੯੬, ੨ : ੩ (183) 
(2) ਲੀਨ ਹੋਇਆ, ਖਚਿਤ ਹੋਇਆ, ਮਗਨ ਹੋਇਆ 





3869 


“ਕਾਮਿ ਕ੍ਰੋਧਿ ਲੋਭਿ ਮੋਹਿ ਮਨੁ ਲੀਨੋ ਨਿਰਗੁਣ ਕੇ ਦਾਤਾਰੇ । ? 

- ਗਉਂ ੫, ੧੩੮", ੪ : ੧ (210) 
(3) ਪ੍ਰਾਪਤ ਕੀਤਾ 
“ਜੋ ਜੋ ਦੀਨੋ ਸੁ ਨਾਨਕ ਲੀਨੋ । ” 

- ਗਉ ੫. ਬਾਅ ੧੭ : ੮ (253) 
(4) ਪਕੜਿਆ 
“ਅਬ ਤਉ ਜਰੇ ਮਰੇ ਸਿਧਿ ਪਾਈਐ ਲੀਨੋ ਹਾਥਿ ਸੰਧਉਰਾ। ”” 

- ਗਉ ਕਬ, ੬੮, ੧ : ੨ (338) 


“ਜਿਨਿ ਗਿਆਨੁ ਰਤਨੁ ਹਿਰਿ ਲੀਨ੍। ” 


- ਆਸਾ ਕਬ, ੨੭, ੧ : 


“ਗਹਿ ਭੁਜਾ ਲੀਨੀ ਦਾਸਿ ਕੀਨੀ ਅੰਕੁਰਿ ਉਦੋਤੁ ਜਣਾਇਆ। ” 
- ਬਿਲਾ ੫, ਛੰਤ ੨, ੩ : ੩ (846) 


“ਪਾਰਬ੍ਰਹਮਿ ਪ੍ਰਭਿ ਦਇਆ ਧਾਰੀ ਬਖਸਿ ਲੀਨੇ ਆਪਿ। ” 
- ਗੂਜ ੫, ੨੮, ੪ : ੧ (501) 


“ਬਸੈ ਘਟਾ ਘਟ ਲੀਪ ਨ ਛੀਧੈ। ”” 
- ਕਾਨ ਨਾਮ, ੧, ੧ : ੧ (1318) 


“ਨਿਤ ਉਠਿ ਕੋਰੀ ਗਾਗਰਿ ਆਨੈ ਲੀਪਤ ਜੀਉ ਗਇਓ। ” 
- ਬਿਲਾ ਕਬ, ੪, ੧ : ੧ (856) 


“ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ। ” 


- ਸਿਰੀ ੧, ੧, ੧: ੨ (14) 


“ਲੀਪਿਐ ਥਾਇ ਨ ਸੁਚਿ ਹਰਿ ਮਾਨੈ। ”” 
- ਭੈਰ ੫, ੫੩, ੨: ੨ (1151) 


“ਨਗਰੀ ਨਾਇਕੁ ਨਵਤਨੋ ਬਾਲਕੁ ਲੀਲ ਅਨੂਪੁ । 
- ਮਾਰੂ ੧, ਅਸ ੩, ੭ : ੧ (1010) 


“ਆਖੇੜ ਬਿਰਤਿ ਰਾਜਨ ਕੀ ਲੀਲਾ। ”” 
- ਗਉਂ ੫, ੮੧, ੩ : ੩ (179) 





3870 


“ਮੇਰੇ ਸਤਿਗੁਰ ਅਪਨੇ ਬਾਲਿਕ ਰਾਖਹੁ ਲੀਲਾ ਧਾਰਿ। ? (ਚੋਜ ਵਰਤਾ ਕੇ) 
- ਆਸਾ ੫, ੩੭, ੧ : ੧ (379) 


“ਜਿਹਬਾ ਸੁਆਦੀ ਲੀਲਿਤ ਲੋਹ। ” 
= ਸਾਰ ਨਾਮ, ੧, ੧ ੩ ੩ (1252) 
ਪੀਣਾ (ਸ਼ਬਦਾਰਥ, ਦਰਪਣ); ਲੀਨ ਹੋਣਾ (ਮਹਾਨਕੋਸ਼); ਜੁੜਨਾ (ਨਿਰਣੈ) 
“ਭੋਗਨਾ ਮਨ ਮਧੇ ਹਰਿ ਰਸੁ ਸੰਤਸੰਗਤਿ ਮਹਿ ਲੀਵਨਾ। 
- ਮਾਰੂ ੫, ਅਸ ੬, ੪ : ੧ (1019) 


“ਜਿਉ ਮੀਨਾ ਜਲ ਸਿਉ ਉਰਝਾਨੋ ਰਾਮ ਨਾਮ ਸੰਗਿ ਲੀਵਨਿ। ” 
- ਸਾਰ ੫, ੯੧, ੨ : ੧ (1222) 


“ਮਨ ਅੰਦਰਿ ਅੰਮ੍ਰਿਤੁ ਗੁਰਮਤਿ ਹਰਿ ਲੀਵਾ ਜੀਉ। ”? 
- ਗਉਂ ੪, ੭੦, ੧: ੨ (175) 


“ਅਨਹਤ ਧੁਨਿ ਵਾਜਹਿ ਨਿਤ ਵਾਜੇ ਹਰਿ ਅੰਮ੍ਰਿਤ ਧਾਰ ਰਸ ਲੀੜਾ। ”” 
- ਜੈਤ ੪, ੬, ੧: ੨ (698) 


“ਮਤਿ ਬਸਿ ਪਰਉ ਲੁਹਾਰ ਕੇ ਜਾਰੈ ਦੂਜੀ ਬਾਰ। ” 


- ਸਲੋ ਕਬ, ੯੦ : ੨ (1369) 


“ਲਬੁ ਅਧੇਰਾ ਬੰਦੀਖਾਨਾ ਅਉਗਣ ਪੈਰਿ ਲੁਹਾਰੀ। ”” 
- ਬਸੰ ੧, ਅਸ ੮,੩:੨(1191) 


“ਤਪਿ ਤਪਿ ਲੂਹਿ ਲੁਹਿ ਹਾਥ ਮਰੋਰਉ। ”” 
- ਸੂਹੀ ਫਰ, ੧, ੧ : ੧ (794) 


ਲੁਕਈਹੈ ---- ਲੁਕਾਵੇਂਗਾ 
“ਊਠਤ ਬੈਠਤ ਠੇਗਾ ਪਰਿ ਹੈ ਤਬ ਕਤ ਮੂਡ ਲੁਕਈਹੈ । ” 
- ਗੂਜ ਕਬ, ੧, ੧ : ੨ (524) 


ਲੁਕਾਇਆ -- ਲੂਕਾ ਕੇ ਰਖਿਆ, ਛੁਪਾ ਕੇ ਰਖਿਆ 
“ਤਿਨਿ ਕਰਤੈ ਆਪੁ ਲੁਕਾਇਆ। ”” 
- ਸਿਰੀ ੧, ਅਸ ੨੮, ੧੫ : ੨ (72) 
“ਜਗਿ ਮਰਣੁ ਨ ਭਾਇਆ ਨਿਤ ਆਪੁ ਲੁਕਾਇਆ ਮਤ ਜਮੁ ਪਕਰੈ ਲੈ ਜਾਇ 
ਜੀਉ।” 
- ਆਸਾ ੪, ਛੰਤ ੧੩, ੨ : ੧ (447) 





3871 


ਲੁਕਾਇਦੜੋ -- ਲੁਕਾਉਂਦਾ ਹੈ 
“ਜਿਸੁ ਪਾਸਿ ਲੁਕਾਇਦੜੋ ਸੋ ਵੇਖੀ ਸਾਥੇ। ” 
- ਆਸਾ ੫, ਛੰਤ ੧੩, ੧ : ੨ (461) 
ਲੁਕਾਈ ---- (1) ਲੁਕਾ ਕੇ, ਛੁਪਾ ਕੇ 
“ਰਤਨੁ ਲੁਕਾਇਆ ਲੂਕੈ ਨਾਹੀ ਜੇ ਕੋ ਰਖੈ ਲੁਕਾਈ। ” 
੍‌੍ - ਸੋਰ ੪, ੯, ੪ : ੨ (608) 
(2) ਲੋਕ, ਖਲਕਤ 
“ਸਭ ਕਥਿ ਕਥਿ ਰਹੀ ਲੁਕਾਈ। ” 
- ਸੋਰ ਕਬ, ੪, ੩ : ੨ (655) 
ਲੁਕਾਣਾ ---- ਲੁਕਿਆ ਹੋਇਆ ਹੈ 
“ਅੰਤਰਿ ਵਸਤੁ ਨ ਜਾਣਨੀ ਘਟਿ ਬੁਹਮੁ ਲੁਕਾਣਾ। ”” 
- ਆਸਾ ੧, ਅਸ ੧੪, ੪ : ੨ (419) 


- ਪ੍ਰਭਾ ਕਬ, ੧, ੨ 2 ੨ (1349) 


“ਰਾਮ ਨਾਮੁ ਰਤਨ ਕੋਠੜੀ ਗੜ ਮੰਦਰਿ ਏਕ ਲੁਕਾਨੀ। ”? 
- ਬਸੰ ੪, ੩, ੧: ੧ (1178) 
-<<- ਲੋਕਾਂ ਦੀ 
“ਅਕੁਲ ਨਿਰੰਜਨ ਸਿਉ ਮਨੁ ਮਾਨਿਆ ਬਿਸਰੀ ਲਾਜ ਲੋੋਕਾਨੀ। ” (ਲੋਕ-ਲਾਜ) 
- ਸਾਰ ੧, ੧, ੩ : ੨ (1197) 


“ਤਸਕਰ ਹੇਰੂ ਆਇ ਲੁਕਾਨੇ ਗੁਰ ਕੈ ਸਬਦਿ ਪਕੜਿ ਬੰਧਿ ਪਈਆ। ” 
- ਬਿਲਾ ੪, ਅਸ ੧, ੩ : ੨ (833) 


“ਗੁਹਜ ਰਤਨ ਵਿਚਿ ਲੁਕਿ ਰਹੇ ਕੋਈ ਗੁਰਮੁਖਿ ਸੇਵਕੁ ਕਢੈ ਖੋਤਿ। ”” 
- ਗਉ ੪, ਵਾਰ ੧੬ : ੨ (309) 
““ਤਕਹਿ ਨਾਰਿ ਪਰਾਈਆ ਲੁਕਿ ਅੰਦਰਿ ਠਾਣੀ। ” (ਛੁਪ ਕੇ) 


- ਗਉਂ ੪, ਵਾਰ ੨੭ : ੨ (315) 
(2) ਲੁਕਾਓ, ਓਲ੍ਹਾ 
“ਅੰਤਰਿ ਬਾਹਰਿ ਸੰਗਿ ਕਿਆ ਕੋ ਲੁਕਿ ਕਰੈ। ? 

- ਰਾਮ ੫. ਵਾਰ ੧੩ : ੩ (958) 


“ਤਿਨ ਕੀ ਧੂਰਿ ਮੰਗਹ ਪ੍ਰਭ ਸੁਆਮੀ ਹਮ ਹਰਿ ਹਰਿ ਲੋਚ ਲੁਚਾਨੀ। ” 
- ਧਨਾ ੪, ੩, ੨ : ੨ (669) 





3872 


<<<- ਲਗ ਗਈ 
“ਹਰਿ ਹਰਿ ਜਪਨੁ ਜਪਿ ਲੋਚ ਲੋੋਂਚਾਨੀ ਹਰਿ ਕਿਰਪਾ ਕਰਿ ਬਨਵਾਲੀ। ”” 
- ਧਨਾ ੪, ੪, ੪ : ੧ (668) 
ਜਿਨ੍ਹਾਂ ਦੇ ਸਿਰ ਤੋ ਵਾਲ ਪੁਟੇ ਹੋਏ (ਨੋਚੇ ਗਏ) ਹੋਣ ਭਾਵ ਜੈਨੀ ਪੂਜਯ 
“ਲੂੰਜਿਤ ਮੁੰਜਿਤ ਮੋਨਿ ਜਟਾ ਧਰ ਅੰਤਿ ਤਊ ਮਰਨਾ। ” 


- ਆਸਾ ਕਬ, ੫, ੧ : ੨ (476) 


“ਵਿਣੁ ਮਨੈ ਜਿ ਹੋਰੀ ਨਾਲਿ ਲੁਝਣਾ ਜਾਸੀ 
ਜਨਮ ਗਵਾਇ। ” 
- ਸਿਰੀ ੪, ਵਾਰ ੧੨ਸ, ੩, ੨ : ੮ (87) 


“ਪਰੈ ਪਰੈ ਹੀ ਕਉ ਲੂਝੀ ਹੇ। ” 


- ਗਉ ੫, ੧੫੪", ੧ : ੨ (213) 
“ਮਨ ਬਿੰਖੈ ਹੀ ਮਹਿ ਲੂਝੀ ਹੇ। ” (ਫਸਿਆ ਰਹਿਣਾ) 
- ਗਉ ੫, ੧੫੪", ੩ : ੨ (213) 


““ਮੂਰੰਥੈ ਨਾਲਿ ਨ ਲੁਝੀਐ। ” 
$ ੫ (473) 


- ਗਉ ੫. ੧੧੩, ੨ : ੧ (188) 
“ਸਰਨਿ ਦੇਵ ਅਪਾਰ ਨਾਨਕ ਬਹੁਰਿ ਜਮੁ ਨਹੀ ਲੁੰਝੈ।  (ਝਗੜਦਾ ਭਾਵ ਤੰਗ 
ਕਰਦਾ) 
- ਕੇਦਾ ੫, ੧੫, ੨ : ੨ (1122) 
-< ਲੁੱਟਾਂ ਦੇਣਾ, ਅਜਾਈ' ਗੁਆ ਦੇਣਾ 
“ਜਿਨੀ ਅੰਮ੍ਰਿਤੁ ਭਰਮਿ ਲੁਟਾਇਆ ਬਿਖੁ ਸਿਉ ਰਚਹਿ ਰਚੰਨ੍ਹਿ। ” 
- ਬਿਲਾ ੪, ਵਾਰ ੧੨ਸ, ੩, ੧ : ੪ (854) 
ਲੁਟਾ ਦੇਵੈ, ਅਜਾਈ' ਗੁਆ ਦੇਵੇ, ਐਵੇਂ ਵੰਡੀ ਜਾਵੇ 
“ਸੁਤ ਦਾਰਾ ਪਹਿ ਆਨਿ ਲੁਟਾਵੈ । ” 
- ਸੋਰ ਕਬ, ੯, ੧ 2: ੨ (656) 


“ਸੁਰਿ ਨਰ ਦੇਵ ਅਸੁਰ ਤ੍ਰੈ ਗੁਨੀਆ ਸਗਲੋ ਭਵਨੁ ਲੁਟਿਓ ਰੀ। ” 
- ਆਸਾ ੫, ੫੧, ੧ : ੨ (384) 
-<<- ਲੁਟ ਲਿਆ, ਧੱਕੇ ਨਾਲ ਖੋਹ ਲਿਆ 
“ਗੜ੍ਹ ਲੀਤਾ ਘਟੁ ਲੁਟਿਆ ਦੀਵੜੇ ਗਿਆ ਬੁਝਾਇ। ”” 





3873 


- ਸਲੋ ਫਰ, ੪੮ : ੨ (1380) 
ਲੁਟਿਆ ਜਾ ਰਿਹਾ ਹੈ, ਧਕੇ ਨਾਲ ਖੋਹਿਆ ਜਾ ਰਿਹਾ ਹੈ 
“ਜਗਤੁ ਮੁਸੈ ਅੰਮ੍ਰਿਤ ਲੁਟੀਐ ਮਨਮੁਖ ਬੂਝ ਨ ਪਾਇ। ” 
- ਮਲਾ ੧, ਵਾਰ ੮ : ੬ ( 1282) 
ਲੁਟਦੇ ਰਹਿੰਦੇ ਹਨ 
“ਅੰਮ੍ਰਿਤ ਕੇਲ ਕਰੇ ਨਿਤ ਕਾਮਣਿ ਅਵਰਿ ਲੁਟੇਨਿ ਸੁ ਪੰਚ ਜਨਾ। ” 
- ਗਉ ੧, ੧੪, ੨ : ੨ (155) 


ਲੇਟਦੀ, ਲਿਪਟੀ ਹੋਈ 
“ਧੂੜੀ ਵਿਚ ਲੁਡੰਦੜੀ ਸੋਹਾਂ ਨਾਨਕ ਤੈ ਸਹ ਨਾਲੇ। ” 


- ਸਲੋ ੫, ੨ : ੨ (1424) 


ਹਿਲਾ ਕੇ, ਹੁਲਾਰ ਕੇ, ਭਾਵ ਖੁਸ਼ੀ ਵਿਚ 
“ਸੁਣਿ ਸੁਣਿ ਕਾਮ ਗਹੇਲੀਏ ਕਿਆ ਚਲਹਿ ਬਾਹ ਲੁਡਾਇ। ” 
- ਸਿਰੀ ੩, ੬੧, ੧ : ੧ (37) 


ਹੁਲਾਰੀਏ (ਖੁਸ਼ੀ ਵਿਚ) 
“ਕਹੁ ਨਾਨਕ ਬਾਹ ਲੁਡਾਈਐ । ” 
- ਸਿਰੀ ੧, ੩੩, ੪ : ੩ (26) 


ਹਲਾਂਦੀ, ਹੁਲਾਰਦੀ 


““ਸਹੀਆ ਵਿਚਿ ਫਿਰੈ ਸੁਹੇਲੀ ਹਰਿ ਦਰਗਹ ਬਾਹ ਲੁਡਾਏ। ” 
- ਸਿਰੀ ੪, ਛੰਤ ੧, ੧ : ੪ (78) 


ਹੁਲਾਰੀ, ਖੁਸ਼ੀ ਨਾਲ ਹਿਲਾਣਾ/ ਘੁਮਾਣਾ 
“ਹਰਿ ਦਰਗਹ ਸੋਭਾਵੰਤ ਬਾਹ ਲੁਡਾਰੀਆ। ?” 
- ਗਉ ੫, ਅਸ ੧੨, ੭: ੨(241) 


ਪ੍ਰਸੰਨਤਾ ਨਾਲ, ਲੂਡੀ ਪਾਉਂਦੇ, ਅਨੰਦ ਵਿਚ ਝੂਮਦੇ 
“ਜਨ ਨਾਨਕ ਨਾਮ ਸਲਾਹਿ ਤੂ ਲੁਡਿ ਲੁਡਿ ਦਰਗਹਿ ਵੰਵੁ। ” 
- ਕਾਨ ੪, ਵਾਰ ੧੪ਸ, ੪, ੧: ੨ (1318) 

ਵੱਢ ਕੇ 
“ਜਾ ਹੋਆ ਹੁਕਮੁ ਕਿਰਸਾਣ ਦਾ ਤਾ ਲੁਣਿ ਮਿਣਿਆ ਖੇਤਾਰੁ। ? 

- ਸਿਰੀ ੫, ੭੪, ੨ : ੩ (43) 
ਵੱਢਿਆ, ਕੱਟਿਆ 
“ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਲਾਵੀ ਲੁਣਿਆ ਖੇਤੁ । ” 

- ਸਿਰੀ ੧, ਪਹ, ੧, ੪ : ੬ (75) 


ਕਟੀਏ, ਵੱਢੀਏ 


“ਆਇ ਲਗੇ ਨੀ ਦਿਹ ਥੋੜੜੇ ਜਿਉ ਪਕਾ ਖੇਤੁ ਲੁਣੀਐ । ”” 
- ਗਉਂ ੪, ਵਾਰ ੩੦ : ੩ (316) 





3874 


“ਜੈਸਾ ਬੀਜੈ ਸੋ ਲੂਣੇ ਜੋ ਖਟੇ ਸੋ ਖਾਇ। ” 
- ਸੂਹੀ ੧, ੭, ੨ : ੧ (730) 


“ਜੇਹਾ ਰਾਧੇ ਤੇਹਾ ਲੁਕੈ ਬਿਨੁ ਗੁਣ ਜਨਮੁ ਵਿਣਾਸੁ । ” 
- ਸਿਰੀ ੧, ਅਸ ੬, ੧ : ੩ (56) 


“ਪਿਰ ਬਾਝੜਿਅਹੁ ਮੇਰੇ ਪਿਆਰੇ ਆਂਗਣਿ ਧੂੜਿ ਲੁਤੇ। ” 
- ਆਸਾ ੪, ਛੰਤ ੨੧, ੪ : ੨ (452) 


“ਕਿਲਬਿਖ ਪਾਪ ਨਾਮ ਹਰਿ ਕਾਟੇ ਜਿਵ ਖੇਤ ਕ੍ਰਿਸਾਨਿ ਲੂਨੇ। ” 
- ਨਟ ੪, ੫, ੧ : ੨ (976) 


“ਸੁੰਦਰ ਤਨ ਧਿਆਨੁ ਸੁੰਦਰ ਤਨ ਧਿਆਨ ਹੇ ਮਨੁ ਲੁਬਧ ਗੋਪਾਲ ਗਿਆਨ ਹੇ ਜਾਚਕ 
ਜਨ ਰਾਖਤ ਮਾਨ। ”” 
- ਆਸਾ ੫, ਛੰਤ ੧੪, ੪ : ੨ (462) 


“ਜਿਉ ਕਪਿ ਕੇ ਕਰ ਮੁਸਟਿ ਚਨਨਿ ਕੀ ਲੁਬਧਿ ਨ ਤਿਆਗੁ ਦਇਓ। ”” 
- ਗਉ ਕਬ, ੫੯, ੧ : ੧ (336) 


“ਮਿਥਿਆ ਭਰਮਿ ਭਰਮਿ ਬਹੁ ਭੂਮਿਆ ਲੁਬਧੋ ਪੁੜ੍ਹ ਕਲਤ੍ਰ ਮੋਹ ਪ੍ਰੀਤਿ। ”” 
- ਕਾਨ ੪, ੫, ੧: ੧ (1295) 


“ਸੁਆਦ ਲੁਭਤ ਇੰਦੀ ਰਸ ਪ੍ਰੇਰਿਓ ਮਦਰਸ ਨੈਤ ਬਿਕਾਰਿਓ ਰੇ। ” 
- ਗਉ ਕਬ, ੫੬, ੩ : ੧ (335) 
-<<-- ਲੋਭ ਵਿਚ ਆਉਂਦਾ ਹੈ, ਲਲਚਾਉਂਦਾ ਹੈ 
“ਇਹੁ ਮਨੁ ਰਾਜਾ ਲੋਭੀਆ ਲੁਭਤਉ ਲੋਭਾਈ। ”” 
- ਆਸਾ ੧, ਅਸ ੧੫, ੩ : ੧ (419) 


“ਕੰਚਨ ਨਾਰੀ ਮਹਿ ਜੀਉ ਲੁਭਤੁ ਹੈ ਮੋਹੁ ਮੀਠਾ ਮਾਇਆ। ” 
- ਗਉ ੪, ੫੦, ੧ : ੧ (167) 
(2) (ਸੰ.) ਸ਼ਿਕਾਰੀ 
“ਅਜਾਮਲੁ ਪਿੰਗਲਾ ਲੁਭਤੁ ਕੁੰਚਰੁ ਗਏ ਹਰਿ ਕੈ ਪਾਸਿ। ” 
- ਕੇਦਾ ਰਵਿ, ੧, ੩ : ੧ (1124) 





3875 


“ਕਾਮ ਕ੍ਰੋਧ ਬਿਖਿਆ ਲੋਭਿ ਲੁਭਤੇ ਕਾਸਟ ਲੋਹ ਤਰੇ ਸੰਗਿ ਸਾਥਾ। ? 

- ਕਾਨ ੪, ੬, ੧: ੨ (1296) 
ਲੁਭਾਇਮਾਨ ਹੋਇਆ, ਫਸ ਰਿਹਾ ਹੈ 
“ਮਹਰਾਜ ਰੋ ਗਾਥੁ ਵਾਹੂ ਸਿਉ ਲੁਭੜਿਓ ਨਿਹ ਭਾਗੜੋ ਭਾਹਿ ਸੰਜੋਇਓ ਰੇ। ” 

- ਟੋਡੀ ੫, ੧੫, ੧ 2 ੨ (715) 


ਲੁਭਾਇਮਾਨ ਹੈ, ਫਸੀ ਹੋਈ ਹੈ 
“ਮੁੰਧ ਇਆਣੀ ਦੁੰਮਣੀ ਸੂਹੈ ਵੇਸਿ ਲੋਭਾਇ। ” 
- ਸੂਹੀ ੩, ਵਾਰ ੩ਸ, ੩, ੨ : ੩ (786) 


ਲੁਭਾਇਮਾਨ ਕੀਤਾ, ਮੋਹਿਤ ਕੀਤਾ 
“ਤੇਰੇ ਮੁੰਧ ਕਟਾਰੇ ਜੇਵਡਾ ਤਿਨਿ ਲੋਭੀ ਲੋਭ ਲੁਭਾਇਆ। ”” 
- ਵਡ ੧, ੨, ੧ : ੨ (557) 
ਲੁਭਾਇਮਾਨ ਹੋਈਆਂ 
“ਦਸ ਨਾਰੀ ਇਕੁ ਪੁਰਖੁ ਕਰਿ ਦਸੇ ਸਾਦਿ ਲੋਭਾਈਆ। ” 
- ਮਾਰੂ ੫, ਵਾਰ ੬ : ੩ (1096) 
ਲੁਭਾਇਮਾਨ ਕਰੀਏ, ਰੁਚਿਤ ਕਰੀਏ 
“ਮਨ ਕਹਾ ਲੁਭਾਈਐ ਆਨ ਕਉ। ?” 
- ਸਾਰ ੫, ੨੦, ੧ : ੧ (1208) 
ਲੁਭਾਇਮਾਨ ਹੋਏ 
“ਦੂਜੇ ਕਿਨੈ ਸੁਖੁ ਨ ਪਾਇਓ ਪਿਰਾ ਜੀਉ ਬਿਖਿਆ ਲੋਭਿ ਲੁਭਾਏ। ” 
- ਗਉ ੩, ਛੰਤ ੫, ੩ : ੨ (246) 
“ਚਰਨ ਲੁਭਾਏ ਆਨ ਤਜਾਏ । ” (ਚੰਗੇ ਲਗੇ) 
- ਕਾਨ ੫, ੪੬, ੨ : ੧ (1307) 
ਲੁਭਾਇਮਾਨ ਹੋਈ, ਫਸੀ 
“ਬਿਨਵੰਤ ਨਾਨਕ ਲੇਖੁ ਲਿਖਿਆ ਭਰਮਿ ਮੋਹਿ ਲੁਭਾਣੀ। ”” 
- ਬਿਹਾ ੫, ਛੰਤ ੭, ੨ : ੬ (546) 
ਲੁਭਾਇਮਾਨ ਹੋਏ, ਫਸੇ, ਮੋਹੇ ਹੋਏ 
“ਹਰਿ ਦਰਗਹ ਢੋਈ ਨ ਲਹਨ੍ਿ ਮੇਰੀ ਜਿੰਦੁੜੀਏ ਜੋ ਮਨਮੁਖ ਪਾਪਿ ਲੁਭਾਣੇ ਰਾਮ। ” 
- ਬਿਹਾ ੪, ਛੰਤ ੫, ੧ : ੩ (540) 
ਲੁਭਾਇਮਾਨ ਹੋਣਾ, ਲਲਚਾਉਣਾ 
“ਅਤਿ ਲੂਬਧ ਲੁਭਾਨਉ ਬਿਖਮ ਮਾਇ। ” 
- ਬਸੰ ੧, ਅਸ ੨, ੧: ੨ (1187) 
ਲੁਭਾਇਮਾਨ ਹੋਇਆ, ਫਸਿਆ, ਮੋਹਿਆ ਹੋਇਆ 
“ਇਹੁ ਮਨੁ ਲੋਭੀ ਲੋਭਿ ਲੁਭਾਨਾ । ”” 
- ਬਸੰ ੩, ੨, ੨:੧(1172) 





3876 


“ਜਿਹਵਾ ਇੰਦੀ ਸਾਦਿ ਲ੍ਰੋਭਾਨਾ। ” 
- ਰਾਮ ੧, ਅਸ ੨. ੬ : ੩ (903) 

ਲੁਭਾਇਮਾਨ ਹੋਣਾ, ਮੋਹਿਆ ਜਾਣਾ, ਫਸਨਾ 
“ਬਿਖਿਅਨ ਸਿਉ ਅਤਿ ਲੁਭਾਨਿ ਮਤਿ ਨਾਹਿਨ ਫੇਰੀ। ” 

- ਜੈਜਾ ੯, ੩, ੧ : ੩ (1352) 
ਲੁਭਾਇਮਾਨ ਹੋਈ, ਖਚਿਤ ਹੋਈ 
“ਜੈਸੇ ਰਸਨਾ ਸਾਦਿ ਲੁਭਾਨੀ ਤਿਉ ਹਰਿ ਜਨ ਹਰਿ ਗੁਣ ਗਾਵਹਿ। ”” 

- ਸੋਰ ੫, ੧੬, ੩ : ੨ (613) 


ਲੋਭਾਇਮਾਨ ਹੋਣਾ 
“ਏਹ ਮਨੋ ਮੂਰਖੁ ਲੋਭੀਆ ਲੋਭੇ ਲਗਾ ਲੋੋਭਾਨ। ” 


- ਸਿਰੀ ੧, ੧੯, ੧ : ੧ (21) 
ਲੁਭਿਤ ਹੋਏ 
“ਹਉਮੈ ਬਿਖਿਆ ਨਿਤ ਲੋਭਿ ਲੁਭਾਨੇ ਪੁਤ ਕਲਤ ਮੋਹਿ ਲੂਭਿਭਾ। ”” 
- ਪ੍ਰਭਾ ੪, ੬, ੩ 2 ੧ (1337) 
ਲੁਭਾਇਮਾਨ ਹੋਵੇ 
“ਮਿਥਿਆ ਮਨ ਪਰਲੋਭ ਲੁਭਾਵਹਿ। ”” 
- ਗਉ ੫. ਸੁਖ ੫, ੫ : ੬ (269) 
ਖਚਿਤ/ਮਸਤ ਹੋਵੇ 
“ਜਿਉ ਕਾਮੀ ਕਾਮਿ ਲੁਭਾਵੈ। ”” 
- ਸੋਰ ੫, ੮੩, ੨ : ੧ (629) 
ਲੁਭਾਇਮਾਨ, ਮੋਹਿਤ 
“ਸੇਵਕ ਸਿਖ ਸਦਾ ਅਤਿ ਲੁਭਿਤ ਅਲਿ ਸਮੂਹ ਜਿਉ ਕੁਸਮ ਸੁਬਾਸੇ । ” 
- ਸਵ ੪, ਮਥੁ ੬ : ੩ (1404) 
ਲੋਭਿਤ ਭਇਆ, ਲੁਭਾਇਮਾਨ ਹੋਇਆ 
“ਹਉਮੈ ਬਿਖਿਆ ਨਿਤ ਲੋਭਿ ਲੁਭਾਨੇ ਪੁਤ ਕਲਤ ਮੋਹਿ ਲੁਭਿਭਾ। ”” 
- ਪ੍ਰਭਾ ੪, ੬, ੩ 2 ੧ (1337) 
ਢੂੰਢਦਾ, ਯਾਚਨਾ ਕਰਦਾ, ਮੰਗਦਾ 
“ਖਾਕੁ ਲੋੜੇਦਾ ਤੰਨਿ ਖੇ ਜੋ ਰਤੇ ਦੀਦਾਰ । ” 
- ਮਾਰੂ ੫, ਵਾਰ ੧੧ਸ, ੫, ੨ : ੨ (1098) 
ਲੋੜਦੇ ਭਾਵ ਚਾਹੁੰਦੇ ਹਨ, ਲੋਚਦੇ ਹਨ 
“ਕਾਮਣਿ ਲੋੜੈ ਸੁਇਨਾ ਰੁਪਾ ਮਿਤ੍ਰ ਲੁੜੇਨਿ ਸੁ ਖਾਧਾਤਾ। ”” 
- ਗਉ ੧, ੧੪, ੪ : ੧ (155) 
ਲੁੜਕਦੀ ਹੋਈ 
“ਦੂਜੈ ਭਾਵੀ ਨਾਨਕਾ ਵਹਣਿ ਲੁੜ੍ੰਦੜੀ ਜਾਇ। ” 





3877 


- ਸਲੋ ੫, ੧੬ 2 ੨ (1425) 


“ਏਕਸੁ ਬਿਨੁ ਹਉ ਆਨੁ ਨ ਜਾਨਉ ਦੁਤੀਆ ਭਾਉ ਸਭ ਲੂਹ। ”” 
- ਸਾਰ ੫, ੧੧੮, ੧ : ੨ (1227) 


2੩ 


ਸਾੜਦਾ ਹੈ 
“ਸਸੁ ਵਿਰਾਇਣਿ ਨਾਨਕ ਜੀਉ ਸਸੁਰਾ ਵਾਦੀ ਜੇਠੋ ਪਉ ਪਉ ਲੂਹੈ। ” 
- ਰਾਮ ੫, ਵਾਰ ੧੩ਸ, ੫, ੨ : ੧ (963) 


“ਤਿਸੁ ਸਿਉ ਲੂਕ ਜੋ ਸਦ ਹੀ ਸੰਗੀ।” 

- ਆਸਾ ੫, ੨੨, ੩ : ੧ (376) 
“ਲੂਕ ਕਰਤ ਬਿਕਾਰ ਬਿਖੜੇ ਪ੍ਰਭ ਨਰੇਹੂ ਤੇ ਨੇਰਿਆ। ”(ਲੁਕਾਉ ਵਿਚ, ਗੁਪਤ ਤੌਰ 
ਤੇ) 

- ਜੈਤ ੫, ਛੰਤ ੨, ੧ : ੫ (704) 
(2) ਲੁਕਨ ਵਾਲੀ ਥਾਂ, ਓਟ, ਸ਼ਰਨ 
“ਹਾਰਿ ਪਰਿਓ ਤੁਮੁਰੈ ਪ੍ਰਭ ਦੁਆਰੈ ਦ੍ਰਿੜ੍ਹ ਕਰਿ ਗਹੀ ਤੁਮਾਰੀ ਲੂਕ। ” 

- ਜੈਤ ੫, ੮, ੨: ੧(701) 


(1) ਲੁਕ ਕੇ, ਗੁਪਤ ਰੂਪ ਵਿਚ 
“ਲੂਕਿ ਕਮਾਵੈ ਕਿਸ ਤੇ ਜਾ ਵੇਖੈ ਸਦਾ ਹਦੂਰਿ। ” 
- ਸਿਰੀ ੫, ੮੬, ੩ : ੨ (48) 
(2) ਲੁਕੇ ਫਿਰਨ / ਰਹਿਣ ਵਾਲੇ, ਜੋ ਕਿਸੇ ਨੂੰ ਦਰਸ਼ਨ ਨਹੀਂ ਦਿੰਦੇ 
“ਇਕਿ ਲੂਕਿ ਨ ਦੇਵਹਿ ਦਰਸਾ। ”” 
- ਸਿਰੀ ੫, ਅਸ ੨੭, ੬ : ੨ (71) 


(1) ਲੁਕੇ ਹੋਏ, ਗੁਝੇ 
“ਕਛੂਆ ਕਹੈ ਅੰਗਾਰ ਭਿ ਲੋਰਉ ਲੂਕੀ ਸਬਦੁ ਸੁਨਾਇਆ। ” 

- ਆਸਾ ਕਬ, ੬, ੪ : ੨ (477) 
(2) ਚੁਆਤੀ ਲਾ ਕੇ 
“ਜਿਉ ਜਨ ਚੰਦੂ ਹਾਂਸੁ ਦੁਖੀਆ ਧ੍ਰਿਸਟ ਬੁਧੀ ਅਪੁਨਾ ਘਰੁ ਲੂਕੀ ਜਾਰੇ । ” 

- ਨਟ ੪, ਅਸ ੪, ੬ : ੨ (982) 
““ਨਿੰਦਕੁ ਸਾਕਤੁ ਖਵਿ ਨ ਸਕੈ ਤਿਲੁ ਅਪਣੈ ਘਰਿ ਲੂਕੀ ਲਾਈ। ” 

- ਬਸੰ ੪, ਅਸ ੧, ੬:੨(1191) 


੨੩੦੯ 


ਲੁਕਦਾ, ਓਟ ਲੈਂਦਾ, ਪਨਾਹ ਲੈਦਾ 
“ਮਾਇਆ ਫਾਸਬੰਧ ਨਹੀ ਫਾਰੈ ਘਰੁ ਮਨ ਸੁੰਨਿ ਨ ਲੂਕੇ। ” 
- ਆਸਾ ਕਬ, ੧, ੨ : ੧ (475) 


“ਰਤਨੁ ਲੁਕਾਇਆ ਲੂਕੈ ਨਾਹੀ ਜੇ ਕੋ ਰਖੈ ਲੁਕਾਈ । ” 
- ਸੋਰ ੪, ੯, ੪ : ੨ (608) 





3878 


ਚੁਆਤੀ, ਲੰਬੁ 


“ਤਿਹ ਮੁਖ ਦੇਖਤ ਲੂਕਟ ਲਾਏ। ” 


- ਗਉਂ ਕਬ, ੩੨, ੧ : ੨ (329) 


“ਭਗਤ ਜਨਾ ਕਾ ਲੂਗਰਾ ਓਢਿ ਨਗਨ ਨ ਹੋਈ। ” 
- ਬਿਲਾ ੫, ੪੪, ੩ : ੧(811) 


“ਮਾਇਆ ਕਉ ਲੂਝਹਿ ਗਾਵਾਰੀ। ”” 
- ਆਸਾ ੪, ੫੪, ੩ : ੨ (366) 


ਝਗੜਦੇ, ਲੜਦੇ 
“ਅਤਿ ਕਰੋਧ ਸਿਉਂ ਲੂਝਦੇ ਅਗੈ ਪਿਛੈ ਦੁਖੁ ਪਾਵਹਿ। ” 
- ਮਾਰੂ ੩, ਵਾਰ ੯ : ੩ (1089) 


“ਮੂਰਖ ਸਿਉ ਨਾ ਲੂਝੁ ਪਰਾਣੀ ਹਰਿ ਜਪੀਐ ਪਦੁ ਨਿਰਬਾਣੀ ਹੇ। ” 
- ਮਾਰੂ ੪, ਸੋਲਾ ੨, ੫ : ੩ (1070) 


“ਸਬਦੁ ਸੂਝੈ ਤਾ ਮਨ ਸਿਉ ਲੂੰਝੈ ਮਨਸਾ ਮਾਰਿ ਸਮਾਵਣਿਆ। ” 

- ਮਾਝ ੩, ਅਸ ੭, ੧ : ੨ (113) 
“ਮਨਸਾ ਮਾਰਿ ਮਨੈ ਸਿਉ ਲੂਝੈ। ” (ਜੁੱਧ ਕਰੇ) 

- ਮਾਰੂ ੧, ਸੋਲਾ ੨, ੪ : ੨ (1021) 


੬੩ 


ਲੁਟਦਾ ਹੈ 
“ਮਾਰਹਿ ਲੂਟਹਿ ਨੀਤ ਨੀਤ ਕਿਸੁ ਆਗੈ ਕਰੀ ਪੁਕਾਰ ਜਨਾ। ” 
- ਗਉ ੧, ੧੪, ੧: ੨ (155) 


“ਕਬੀਰ ਲੂਟਨਾ ਹੈ ਤ ਲੂਟਿ ਲੈ ਰਾਮ ਨਾਮ ਹੈ ਲੂਟਿ। ” 
- ਸਲੋ ਕਬ, ੪੧ : ੧ (1366) 


“ਕਾਮੁ ਕ੍ਰੋਧ ਗੁਰ ਸਬਦੀ ਲੂਟਾ। ” 

- ਰਾਮ ੧, ੧੧, ੪ : ੨ (879) 
“ਬਿਖਮ ਗਾਰ੍ਹ ਕਰੁ ਪਹੁਚੈ ਨਾਹੀ ਸੰਤ ਸਾਨਥ ਭਏ ਲੂਟਾ। ” (ਲੁੱਟੇ ਗਏ) 

- ਸਾਰ ੫, ੩੨, ੧ : ੨ (1210) 


- ਗੋਂਡ ੫, ੧੧, ੨ : ੩ (865) 





3879 


“ਕਬੀਰ ਲੂਟਨਾ ਹੈ ਤ ਲੂਟਿ ਲੈ ਰਾਮ ਨਾਮ ਹੈ ਲੂਟਿ। ” 
- ਸਲੋ ਕਬ, ੪੧ : ੧ (1366) 
-<<- ਲੁਟ ਗਿਆ, ਧੱਕੇ ਨਾਲ ਖੋਹ ਲਿਆ 
“ਢਾਹਿ ਮੜੋਲੀ ਲੂਟਿਆ ਦੇਹੁਰਾ ਸਾਧਨ _ ਪਕੜੀ ਏਕ ਜਨਾ। ” 
- ਗਉਂ ੧, ੧੪, ੩ : ੧ (155) 


- ਗਉਂ ੧, ਅਸ ੯, ੫ : ੨ (224) 


“ਕਾਮ ਕ੍ਰੋਧ ਮਾਇਆ ਮਦ ਮਤਸਰ ਇਨ ਪੰਚਹੁ ਮਿਲਿ ਲੂਟੇ। ” 
- ਰਾਮ ਰਵਿ, ੧, ੧ : ੨ (973) 
(2) ਲੁਟੇ ਗਏ 
“ਮਨਮੁਖ ਸੋਇ ਰਹੇ ਸੇ ਲੂਟੇ ਗੁਰਮੁਖਿ ਸਾਬਤ ਭਾਈ ਹੇ। ” 
- ਮਾਰੂ ੧, ਸੋਲਾ ੫, ੪ : ੩ (1024) 


“ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ। ” 
- ਸੂਹੀ ੫, ੫੦, ੧ : ੧ (747) 


“ਇੰਦੀ ਕੀ ਜੂਠਿ ਉਤਰਸਿ ਨਾਹੀ ਬ੍ਰਹਮ ਅਗਨਿ ਕੇ ਲੂਠੇ । ” 
- ਬਸੰ ਕਬ, ੭, ੨ : ੨ (1195) 
ਲੂਣਹਰਾਮੀ -- ਨਾ ਸ਼ੁਕਰਾ, ਕ੍ਰਿਤਘਨ 
“ਕਹੁ ਨਾਨਕ ਹਮ ਲੂੁਣਹਰਾਮੀ। ”” 
- ਗਉਂ ੫, ੧੪੫, ੪ : ੧ (195) 


: ੫ (143) 


“ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣੁ ਪੰਜਵਾ ਪਾਇਆ ਘਿਰਤੁ। ” 
- ਆਸਾ ੧, ਵਾਰ ੧੯ਸ, ੧, ੧ : ੫ (474) 


““ਸੂਕੇ ਸਰਵਰਿ ਮਾਲਿ ਬੰਧਾਵੈ ਲੂਣੈ ਖੇਤਿ ਹਥ ਵਾਰਿ ਕਰੈ । ” 
- ਆਸਾ ਕਬ, ੧੫, ੨ : ੧ (479) 


- ਸੋਰ ਕਬ, ੧੧, ੨ : ੨ (656) 





3880 


- ਭੈਰ ਕਬ, ੧੩, ੪ : ੩ (1160) 


“ਹਰਿ ਹਰਿ ਜਪਹੁ ਪਿਆਰਿਆ ਗੁਰਮਤਿ ਲੇ ਹਰਿ ਬੋਲਿ। ” 
= ਸਿੱਚੀਂ ੧, 24, ੧ ੧ ੧ (22) 
(2) ਲਵੇ , ਲਵੋ 
“ਗੁਰ ਪਰਸਾਦੀ ਬੂਝਿ ਲੇ ਤਉ ਹੋਇ ਨਿਬੇਰਾ। ” (ਲਵੇ) 
- ਗਉਂ ੧, ਅਸ ੧੮, ੧ : ੧ (229) 
“ਮੋ ਕਉ ਤਾਰਿ ਲੇ ਰਾਮਾ ਤਾਰਿ ਲੇ। ” 
- ਗੋਂਡ ਨਾਮ, ੩, ੧ : ੧ (873) 
(3) ਲੈਂਦਾ ਹੈ 
“ਬ੍ਹਮ ਗਿਆਨੀ ਲੇ ਧਾਵਤੁ ਬੰਧਾ। ”” 
- ਗਉ ੫. ਸੁਖ ੮, ੪ : ੬ (273) 
(4) ਲੈ 
“ਅਜਹੂ ਸਮਝਿ ਕਛੁ ਬਿਗਰਿਓ ਨਾਹਿਨਿ ਭਜਿ ਲੇ ਨਾਮ ਮੁਰਾਰਿ। ” 
- ਸੋਰ ੯, ੮, ੨ : ੧ (633) 
(5) ਹੈ 
“ਮੇਰੈ ਮਾਥੈ ਲਾਗੀ ਲੇ ਧੂਰਿ ਗੋਬਿੰਦ ਚਰਨਨ ਕੀ । ” 
- ਧਨਾ ਨਾਮ, ੫, ੧ : ੧ (694) 
(6) ਲਏ ਹਨ 
“ਚੇਰੀ ਸਕਤਿ ਜੀਤਿ ਲੇ ਭਵਣੁ। ” 
- ਮਲਾ ਨਾਮ, ੧, ੩ : ੪ (1292) 
(7) ਲਿਆਂਦਾ 
“ਹਰਿ ਕਾ ਸਿਮਰਨੁ ਛਾਡਿ ਕੈ ਘਰਿ ਲੇ ਆਯਾ ਮਾਲ। ” 
- ਸਲੋ ਕਬ, ੧੧੫ : ੨ (1370) 
(8) ਪ੍ਰਾਪਤ ਕਰਕੇ 
“ਪ੍ਰਾਨ ਮਾਨ ਦਾਨ ਮਗ ਜੋਹਨ ਹੀਤੁ ਚੀਤੁ ਦੇ ਲੇ ਲੇ ਪਾਰੀ। ? 
- ਸਵ ੫, ੬: ੧ (1388) 


“ਲੇਉ ਨਿਬੇਰਿ ਆਜੁ ਕੀ ਰਾਤੀ। ”” 

ਸੂਹੀ ਕਬ, ੩, ੨ : ੨ (792) 
(2) ਪ੍ਰਾਪਤ ਕਰੋ 
“ਨਾਨਕ ਸੰਤੁ ਮਿਲੈ ਸਚੁ ਪਾਈਐ ਸਹਜ ਭਾਇ ਜਸੁ ਲੇਉ। ? 

- ਰਾਮ ੧, ਸਿਗੋ ੧ : ੪ (938) 


ਲਵਾਂਗੀ 
“ਪਾਇ ਲਗਉ ਬੇਨਤੀ ਕਰਉ ਲੇਉਗੀ ਪੰਥੁ ਬਤਾਏ । ” 





3881 


- ਤਿਲੰ ੧, ਅਸ ੧, ੫ : ੨ (725) 


“ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ। ”” 
- ਜਪੁ ੧, ੭ : ੨ (2) 
“ਇਉ ਗੁਰਮੁਖਿ ਆਪੁ ਨਿਵਾਰੀਐ ਸਭੁ ਰਾਜੁ ਸ੍ਰਿਸਟਿ ਕਾ ਲੇਇ। ”” 
- ਸੋਰ ੪, ਵਾਰ ੧੪ਸ, ੩, ੧ : ੩ (648) 
(2) ਲੈਂਦਾ ਹੈ (ਵਾਪਸ) 
“ਪੁਛਿ ਨ ਸਾਜੇ ਪੁਛਿ ਨ ਢਾਹੇ ਪੁਛਿ ਨ ਦੇਵੈ ਲੇਇ। ” 
- ਸਿਰੀ ੧, ਅਸ ੧, ੪ : ੧ (53) 
“ਆਪਨੀ ਅਮਾਨ ਕਛੁ ਬਹੁਰਿ ਸਾਹ ਲੇਇ। ” 
- ਗਉਂ ੫. ਸੁਖ ੫, ੨ : ੩ (268) 
(3) ਲਏ, ਲਵੇ 
“ਜਿਸ ਕੀ ਮਾਨਿ ਲੇਇ ਸੁਖਦਾਤਾ। ”” 
- ਗਉ ੫. ੧੦੫, ੪” : ੨ (187) 
(4) ਜਪੇ, ਉਚਾਰਨ ਕਰੇ 
“ਹਰਿ ਕਾ ਨਾਮੁ ਸੋਈ ਜਨੁ ਲੇਇ। ” 
- ਗਉਂ ੫, ਅਸ ੧੦, ੮ : ੧ (240) 
(5) ਲਿਆ ਹੋਇਆ ਹੈ 
“ਰੇ ਮਨ ਤੇਰੋ ਕੋਇ ਨਹੀ ਖਿੰਚਿ ਲੇਇ ਜਿਨਿ ਭਾਰੁ। ? 
- ਗਉ ਕਬ, ੬੪, ੧ : ੧ (337) 
(6) ਲਵੈ, ਧਾਰਨ ਕਰੇ 
“ਸਚੁ ਤਾ ਪਰੁ ਜਾਣੀਐ ਜਾ ਸਿਖ ਸਚੀ ਲੇਇ। ”” 
- ਆਸਾ ੧, ਵਾਰ ੧੦ਸ, ੧, ੨ : ੭ (468) 
(7) ਲੈਂਦਾ/ਤਲਬ ਕਰਦਾ/ਮੰਗਦਾ ਹੈ 
“ਕਬੀਰ ਜੋਰੁ ਕੀਆ ਸੋ ਜੁਲਮੁ ਹੈ ਲੇਇ ਜਬਾਬੁ ਖੁਦਾਇ। ”” 
- ਸਲੋ ਕਬ, ੨੦੦ : ੧ (1375) 


---- ਲਵੇਗਾ 


“ਹੋਇਗਾ ਖਸਮੁ ਤ ਲੇਇਗਾ ਰਾਖਿ।” 
- ਗਉ ਕਬ, ੩੩, ੩ : ੨ (329) 


“ਜਨ ਨਾਨਕ ਸਾਹੁ ਹਰਿ ਸੇਵਿਆ ਫਿਰਿ ਲੇਖਾ ਮੂਲਿ ਨ ਲੇਈ। ”” 
- ਗਉ ੪, ੪੫, ੪ : ੨ (165) 


(2) ਲੈ (ਲੁਟ) ਰਿਹਾ ਹੈ 
“ਘਰ ਮਹਿ ਅੰਮ੍ਰਿਤੁ ਤਸਕਰੁ ਲੇਈ । ” 
- ਗਉ ੧, ਅਸ ੨,੨:੧(221) 
(3) ਲਵੇ ਭਾਵ ਬਣਾਵੇ 
“ਹਰਿ ਹਰਿ ਹਾਰੁ ਕੰਠਿ ਲੇ ਪਹਿਰੈ ਦਾਮੋਦਰੁ ਦੰਤੁ ਲੇਈ। ” 
- ਆਸਾ ੧, ੩੫, ੨ : ੧ (359) 





3882 


(1) ਲਵੇ, ਹਾਸਲ ਕਰੇ, ਪ੍ਰਾਪਤ ਕਰੇ 
“ਕਰਿ ਸੇਵਾ ਤਿਸੁ ਪਾਰਬੁਹਮ ਗੁਰ ਤੇ ਮਤਿ ਲੇਹ। ” 
- ਬਿਲਾ ੫, ੪੭, ੩ : ੨ (812) 
(2) ਲਵੇ, ਉਚਾਰਨ ਕਰੇ, ਜਪੇ 
“ਮੇਰੇ ਮਨ ਨਾਮੁ ਨਿਤ ਨਿਤ ਲੇਹ। ”” 
- ਮਾਰੂ ੫, ੨੫, ੧ : ੧ (1006) 
(3) ਲੈ, ਜਾ 
“ਕਛੁ ਸੰਗਿ ਨ ਚਾਲੈ ਸਮਝ ਲੇਹ। ”” 
- ਬਸੰ ੯, ੪, ੨ : ੨ (1187) 
(4) ਲਵੇ, ਪਕੜੇ, ਧਾਰਨ ਕਰੇ 
“ਜਉ ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ ਲੇਹ। ”” 
- ਸਲੋ ੯, ੨੭ : ੧ (1427) 


“ਮਿਲੁ ਮੇਰੇ ਰਮਈਆ ਮੈ ਲੇਹਿ ਛਡਾਇ। ” 

- ਸਿਰੀ ਤ੍ਰਿਲੋ, ੨, ੧ : ੫ (92) 
“ਅਹਿਨਿਸ ਪਾਲਹਿ ਰਾਖਿ ਲੇਹਿ ਆਤਮ ਸੁਖ ਧਾਰਾ। ” (ਲਵੇ) 

- ਗਉ ੧, ਅਸ ੧, ੧: ੨ (228) 


(2) ਪ੍ਰਾਪਤ ਕਰਦੇ/ ਲੈਂਦੇ ਹਾਂ 
“ਸਾਹੁ ਹਮਾਰਾ ਤੂੰ ਧਣੀ ਜੈਸੀ ਤੂੰ ਰਾਸਿ ਦੇਹਿ ਤੈਸੀ ਹਮ ਲੇਹਿ। ” 


- ਗਉਂ ੪, ੪੫, ੧: ੧ (165) 
(3) ਲਏ” ਗਾ 
“ਸਦਾ ਸੁਹੇਲਾ ਕਰਿ ਲੇਹਿ ਜੀਉ। ? 
- ਗਉਂ ੫. ਸੁਖ ੧੪, ੨ : ੪ (281) 
(4) ਲੈ, ਲਵੇ 
“ਆਨ ਮੇਰੇ ਤਿਨ ਕੀ ਓਟ ਲੇਹਿ। ? (ਪਕੜੋ) 
- ਗਉ ੫. ਸੁਖ ੧੭, ੮ : ੧ (286) 
“ਗਾਵਿ ਲੇਹਿ ਤੂੰ ਗਾਵਨਹਾਰੇ। ” 
- ਆਸਾ ੫, ੯੯, ੧ : ੧ (395) 
(5) ਲੈਂਦਾ, ਜਪਦਾ 
“ਇਕੁ ਖਿਨੁ ਲੇਹਿ ਨ ਹਰਿ ਕੋ ਨਾਮ।” 
- ਗਉਂ ਕਬ, ੧੬, ੨ : ੨ (326) 
(6) ਲੈਂਦਾ ਹੈ 
“ਨਾਨਕ ਨਦਰੀ ਬਖਸਿ ਲੇਹਿ ਸਬਦੇ ਮੇਲਿ ਮਿਲਾਹਿ। ”” 
- ਸੋਰ ੪, ਵਾਰ ੭ਸ, ੩, ੧ : ੪ (645) 
(7) ਵਾਪਸ ਲੈ, ਖੋਹ ਲੈ 
“ਦੇਹਿ ਲੇਹਿ ਏਕੁ ਤੂੰ ਦਿਗਰ ਕੋ ਨਹੀ। ” 
- ਤਿਲੰ ਨਾਮ, ੨, ੨ : ੨ (727) 
“ਜੇ ਤੂ ਏਂਵੈ ਰਖਸੀ ਜੀਉ ਸਰੀਰਹੁ ਲੇਹਿ। ” 
- ਸਲੋ ਫਰ, ੪੨ : ੨ (1380) 





3883 


(8) ਲੈ, ਸੰਭਾਲ ਕਰ 
“ਪ੍ਰਾਨੀ ਨਾਰਾਇਨ ਸੁਧਿ ਲੇਹਿ। ”” 
- ਰਾਮ ੯, ੩, ੧: 


“ਐਸੇ ਪਿਤਰ ਤੁਮਾਰੇ ਕਹੀਅਹਿ ਆਪਨ ਕਹਿਆ ਨ ਲੇਹੀ। ” 

- ਗਉਂ ਕਬ, ੪੫, ੨ : ੨ (332) 
(2) ਲਵੋ, ਜਪੋ 
“ਤਜਿ ਭਰਮ ਕਰਮ ਬਿਧਿ ਨਿਖੇਧ ਰਾਮ ਨਾਮੁ ਲੇਹੀ। ”” 

- ਧਨਾ ਕਬ, ੫, ੪ : ੧ (692) 


“ਰਾਖਿ ਲੇਹੁ ਪੁਭੁ ਕਰਣਹਾਰ ਜੀਅ ਜੰਤ ਕਰਿ ਦਇਆ। ”? 

- ਸਿਰੀ ੫, ੮੪, ੪ : ੧ (47) 
(2) ਭਾਵ ਸੰਭਾਲੋ, ਪ੍ਰਾਪਤ ਕਰੋ 
“ਗੁਰ ਉਪਦੇਸੁ ਮਨੈ ਮਹਿ ਲੇਹੁ।  (ਸੰਭਾਲੋ) 

- ਗਉਂ ੫, ੭੬, ੪ : ੨ (178) 
“ਆਤਮ ਰਾਮ ਲੇਹੁ ਪਰਿਵਾਣਿ। ” 

- ਗਉ ਕਬ, ਥਿਤੀ ੮ : ੨ (343) 

“ਲੇਹੁ ਆਰਤੀ ਹੋ ਪੁਰਖ ਨਿਰੰਜਨ ਸਤਿਗੁਰ ਪੂਜਹੁ ਭਾਈ। ” (ਲਵੇ, ਪ੍ਰਾਪਤ ਕਰੋ 
ਭਾਵ ਸੁਣੋ) 


- ਪੁਭਾ ਕਬ, ੫, ੧ : ੧ (1350) 


(3) ਜਪੋ 
“ਹਰਿ ਨਾਮ ਲੇਹੁ ਮੀਤਾ ਲੇਹੁ ਆਗੈ ਬਿਖਮ ਪੰਥੁ ਭੈਆਨ। ”” 
- ਗਉ ੫, ੧੫੮", ੧ : ੧ (214) 
“ਸਹਜੇ ਹੀ ਹਰਿ ਨਾਮ ਲੇਹੁ ਹਰਿ ਤਤੁ ਨ ਖੋਈਐ। ”” 
- ਵਡ ੪, ਵਾਰ ੪ : ੨ (587) 
(4) ਲਵੋ, ਧਾਰਨ ਕਰੋ, ਦੇ ਭਾਗੀ ਬਣੋ 
“ਥਿਤਿ ਪਾਵਹੁ ਗੋਬਿਦ ਭਜਹੁ ਸੰਤਹ ਕੀ _ਸਿਖ ਲੇਹੁ । ” 
- ਗਉ ੫. ਬਾਅ ੩੩ : ੫ (257) 
“ਗੁਰਮਤਿ ਲੇਹੁ ਤਰਹੁ ਭਵ ਦੁਤਰੁ ਮੁਕਤਿ ਭਏ ਸੁਖੁ ਪਾਇਆ। ” 
- ਮਾਰੂ ੧, ਸੋਲਾ ੨੦, ੯ : ੩ (1041) 
(5) ਲੈ ਜਾਓ 
“ਮਰਤੀ ਬਾਰ ਲੇਹੁ ਲੇਹੁ ਕਰੀਐ ਭੂਤੁ ਰਹਨ ਕਿਉ ਦੀਆ। ”” 
- ਸੋਰ ਕਬ, ੨, ੨ : ੨ (654) 
(6) ਲਵੋ, ਲੈਦੇ ਰਹੋ, ਖਾਂਦੇ ਰਹੋ 
“ਨਿਤ ਨਿਤ ਲੇਹੁ ਨ ਛੀਜੈ ਦੇਹ । ? 
- ਮਲਾ ੧, ੮, ੧ : ੩ (1257) 


“ਗੁਰੁ ਸੇਵਹੁ ਸਦਾ ਆਪਣਾ ਨਾਮੁ ਪਦਾਰਥੁ ਲੇਹੋ । ” 





3884 


- ਆਸਾ ੩, ਛੰਤ ੭, ੧ : ੨ (440) 


“ਮਨਿ ਤਨਿ ਮਿਠਾ ਤਿਸੁ ਲਗੈ ਜਿਸੁ ਮਸਤਕਿ ਨਾਨਕ ਲੇਖ। ”” 
- ਸਿਰੀ ੫, ੮੯, ੪ : ੩ (49) 
“ਸੁਖ ਦੁਖ ਮੁਕਤਿ ਜੋਨਿ ਨਾਨਕ ਲਿਖਿਓ ਲੇਖ । ” 
ਰਿ - ਗਉ ੫. ਬਾਅ ੧੭ਸ : ੨ (253) 
(2) ਲਿਖਤਾਂ, ਵਿਚਾਰ, ਪੁਸਤਕਾਂ 
“ਲੇਖ ਅਸੰਖ ਲਿਖਿ ਲਿਖਿ ਮਾਨੁ । ” 
- ਆਸਾ ੧, ਅਸ ੩. ੧ : ੧ (412) 


“ਭੂਲਾ ਮਾਰਗ ਸੋ ਪਵੈ ਜਿਸੁ ਧੁਰਿ ਮਸਤਕਿ ਲੇਖੁੰ । ” 
ਮਾਰੂ ੫, ਵਾਰ ੧੩ : ੭ (1099) 


“ਸੀਗਾਰ ਮਿਠ ਰਸ ਭੋਗ ਭੋਜਨ ਸਭੁ ਝੂਠੁ ਕਿਤੈ ਨ ਲੇਖਏ। ” (ਕੰਮ ਦਾ ਨਹੀਂ) 
- ਗਉ ੧. ਛੰਤ ੧, ੧ : ੩ (242) 


“ਤੇ ਹਸਤ ਪੁਨੀਤ ਪਵਿਤ੍ਰ ਹਹਿ ਮੇਰੀ ਜਿੰਦੁੜੀਏ ਜੋ ਹਰਿਜਸੁ ਹਰਿ ਹਰਿ ਲੇਖਹਿ 
ਰਾਮ। ?” 

- ਬਿਹਾ ੪, ਛੰਤ ੪, ੩ : ੨ (540) 
(2) ਲੇਖੇ ਵਿਚ 
“ਵਿਣੁ ਗੁਰ ਸਬਦੈ ਜਨਮੁ ਕਿ ਲੇਖਹਿ। ” (ਭਾਵ ਕੀ ਲਾਭ) 

- ਆਸਾ ੧, ਅਸ ੯,੫੩੪ (416) 


ਕਲਮ 
“ਮਸੂ ਤੋਟਿ ਨ ਆਵਈ ਲੇਖਣਿ ਪਉਣੁ ਚਲਾਉ। ” 
- ਸਿਰੀ ੧, ੨, ੪ : ੨ (15) 


“ਏਹੁ ਲੇਖਾ ਲਿਖਿ ਜਾਣੈ ਕੋਇ। ਲੇਖਾ ਲਿਖਿਆ ਕੇਤਾ ਹੋਇ। ”” 
- ਜਪੁ ੧, ੧੬ : ੧੬੧੭ (3) 
(2) ਲਿਖਿਆ 
“ਸੇ ਕਰ ਭਲੇ ਜਿਨੀ ਹਰਿ ਜਸੁ ਲੇਖਾ। ? 
- ਮਾਝ ੫, ੨੯, ੨ ੧ ੨ (103) 


“ਭਾਉ ਕਲਮ ਕਰਿ ਚਿਤੁ ਲੇਖਾਰੀ ਗੁਰ ਪੁਛਿ ਲਿਖੁ ਬੀਚਾਰੁ । 
- ਸਿਰੀ ੧, ੬, ੧: ੨(16) 
--- ਲਿਖਣ ਵਾਲੀ 
“ਹਾਥਿ ਕਲੰਮ ਅਗੰਮ ਮਸਤਕਿ ਲੇਖਾਵਤੀ। ”” 





3885 


- ਫੁਨ ੫, ੧: ੧ (1361) 


“ਹਰਿ ਨਾਮੁ ਰਿੰਦੈ ਨ ਵਸਈ ਕਾਰਜਿ ਕਿਤੈ ਨ ਲੇਖਿ।” 
- ਸਿਰੀ ੫, ੮੫, ੧ : ੩ (47) 
<<<== ਲਿਖਿਆ ਹੈ 
“ਸਹਜ ਸੂਖ ਸੋ ਕੀਨੀ ਭੁਗਤਾ ਜੋ ਠਾਕੁਰਿ ਮਸਤਕਿ ਲੇਖਿਆ। ” 
- ਗਉ ੫, ੧੩੨", ੩ : ੨ (208) 


“ਕਲਮ ਕਾਗਦ ਸਿਆਨਪ ਲੇਖੀ। ” 
- ਗਉ ੫, ੮੧, ੧ : ੨ (179) 
---- ਲੇਖਾਰੀ, ਲਿਖਣ ਵਾਲਾ 
“ਪਾਪੁ ਪੁੰਨੁ ਜਾਂਚੈ ਡਾਂਗੀਆ ਦੁਆਰੈ ਚਿਤ੍ਰ ਗੁਪਤੁ ਲੇਖੀਆ। ” 
- ਮਲਾ ਨਾਮ, ੧, ੨ : ੩ (1292) 


“ਜਾ ਕੈ ਭਾਗਵਤੁ ਲੇਖੀਐ ਅਵਰੁ ਨਹੀ ਪੇਖੀਐ ਤਾ ਕੀ ਜਾਤਿ ਅਛੋਪ ਛੀਪਾ। ” 

- ਮਲਾ ਰਵਿ, ੨, ੧ : ੧ (1293) 
(2) ਲਿਖੀ ਹੋਈ 
“ਬਿਆਸ ਮਹਿ ਲੇਖੀਐ ਸਨਕ ਮਹਿ ਪੇਖੀਐ ਨਾਮ ਕੀ ਨਾਮਨਾ ਸਪਤ ਦੀਪਾ। ? 

- ਮਲਾ ਰਵਿ, ੨, ੧ : ੨ (1293) 


“ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ । ” 


- ਜਪੁ ੧, ੨੧ : ੧੧ (4) 
(2) ਭਾਗ, ਲੇਖ, ਲਿਖਤ 
“ਲਿਖਿਆ ਲੇਖੁ ਤਿਨਿ ਪੁਰਖਿ ਬਿਧਾਂਤੈ ਦੁਖੁ ਸਹਸਾ ਮਿਟਿ ਗਇਆ। ” 
- ਸਿਰੀ ੫, ੭੨, ੧" : ੨ (42) 
“ਛੂਟਨੁ ਹਰਿ ਕੀ ਸਰਣਿ ਲੇਖੁ ਨਾਨਕ ਲੇਖਿਆ। ”” 
- ਆਸਾ ੫, ੧੧੦, ੪ : ੨ (398) 
(3) ਲੇਖਾ, ਹਿਸਾਬ 
“ਮੁਕਾਮੁ ਤਿਸ ਨੋ ਆਖੀਐ ਜਿਸੁ ਸਿਸਿ ਨ ਹੋਵੀ ਲੇਖੁ। ” 
- ਸਿਰੀ ੧, ਅਸ ੧੭, ੭ : ੧ (64) 
“ਏਨਾ ਅਖਰਾ ਮਹਿ ਜੋ ਗੁਰਮੁਖਿ ਬੂਝੈ ਤਿਸੁ ਸਿਰਿ ਲੇਖੁ ਨ ਹੋਈ। ” 
੍‌੍ - ਆਸਾ ੧, ਪਟੀ ੨ : ੨ (432) 
(4) ਲਿਖ, ਉਕਰ ਕੇ ਰਖ 
“ਪ੍ਰਭ ਅਵਿਨਾਸੀ ਮਨ ਮਹਿ ਲੇਖੁ । ” 
- ਗਉ ੫, ੧੨੦, ੨ : ੨ (190) 
(5) ਲਿਖਤ ਅਰਥਾਤ ਚਿਠੀ 
“ਸਾਜਨੁ ਦੇਖਾ ਤਾ ਗਲਿ ਮਿਲਾ ਸਾਚੁ ਪਠਾਇਓ ਲੇਖੁ । 





36886 


- ਮਾਰੂ ੧, ਅਸ ੩, ੫ : ੧ (1010) 


(1) (ਕੀਤੇ ਕਰਮਾਂ ਦੇ) ਹਿਸਾਬ ਅਨੁਸਾਰ 
“ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ । ” 
- ਜਪੁ ੧, ੨੯ : ੩ (6) 
(2) ਹਿਸਾਬ ਕਿਤਾਬ ਵਿਚ, ਗਿਣਤੀ ਮਿਣਤੀ ਵਿਚ 
“ਲੇਖਾ ਪੜੀਐ ਜੇ ਲੇਖੇ ਵਿਚ ਹੋਵੈ । ” 
- ਮਾਝ ੩, ਅਸ ੧੮, ੬ : ੧ (120) 
(3) ਅਰਥ 
“ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮਾਰੇ ਲੇਖੇ। ” 
- ਧਨਾ ਰਵਿ, ੧, ੨ : ੧ (694) 
ਲੇਖੇਦਾਰ ---- ਲੇਖਾ ਦੇਣ ਵਾਲਾ, ਭਾਵ ਜ਼ਿਮੇਦਾਰ 


“ਪੜਿਆ ਲੇਖੇਦਾਰ ਲੇਖਾ ਮੰਗੀਐ। ” 
- ਮਲਾ ੧, ਵਾਰ ੨੩ : ੧ (1288) 


ਲੇਖੈ - 
(1) ਲੇਖਾ ਕਰਦਿਆਂ, ਹਿਸਾਬ ਕਿਤਾਬ ਕਰਦਿਆਂ 
“ਲੇਖਾ ਹੋਇ ਤ ਲਿਖਿਐ ਲੇਖੇ ਹੋਇ ਵਿਣਾਸੁ । ” 


- ਜਪੁ ੧, ੨੨ : ੪ (5) 
(2) ਹੱਦ ਵਿਚ, ਹਿਸਾਬ ਵਿਚ, ਸੰਜਮ ਵਿਚ, ਲਿਖੇ ਮੁਤਾਬਕ 
“ਲੇਖੇ ਬੋਲਣੁ ਬੋਲਣਾ ਲੇਖੇ ਖਾਣਾ ਖਾਉ। ” 
- ਸਿਰੀ ੧, ੩, ੧: ੧(15) 
“ਰੇ ਮਨ ਲੇਖੈ ਚਾਲਹਿ ਲੇਖੈ ਬੈਸਹਿ ਲੇਖੈ ਲੈਦਾ ਸਾਹਾ। ” 
- ਆਸਾ ੫. ੧੨੩, ੪ : ੧ (402) 
(3) ਲੇਖੇ ਵਿਚ ਭਾਵ ਪਲੇ 
“ਜਾ ਪਤਿ ਲੇਂਖੈ ਨਾ ਪੰਵੈ ਸਭਾ ਪੂਜ ਖੁਆਰੁ । ” 
- ਸਿਰੀ ੧, ੮, ੨ : ੩ (17) 
“ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਨਾ ਝਾਖ। ? 
- ਆਸਾ ੧, ਵਾਰ ੯ਸ, ੧, ੧ : ੫ (467) 
(4) ਹਿਸਾਬ ਕਿਤਾਬ ਅਨੁਸਾਰ 
“ਨਾਨਕ ਤਾ ਪਰੁ ਜਾਪੈ ਜਾ ਪਤਿ ਲੇਖੈ ਪਾਏ। ? 
- ਸਿਰੀ ੪, ਵਾਰ ੩ਸ, ੧, ੧ : ੪ (83) 
“ਲੇਖੈ ਤੇਰੈ ਸਾਸ ਗਿਰਾਸ। ? 
- ਆਸਾ ੧, ੧੮, ੨ : ੬ (354) 
(5) ਪਰਵਾਨ ਹੋਏ, ਮਨਜ਼ੂਰ ਹੋਏ (ਮੁਹਾਵਰੇ ਵਿਚ) 
“ਸਤਿਗੁਰੁ ਸੇਵੇ ਆਪਣਾ ਸੋ ਸਿਰੁ ਲੇਖੈ ਲਾਇ। ”” 
- ਸਿਰੀ ੪, ਵਾਰ ੧੩ਸ, ੩, ੧ : ੧ (88) 
“ਜਿਸ ਨੋ ਨਦਰਿ ਕਰੇ ਸੋਈ ਜਨੁ ਲੇਖੈ । ”” 
(ਕਬੂਲ ਹੁੰਦਾ ਹੈ, ਉਸਦੇ ਲੇਖੇ ਵਿਚ ਪੈਂਦਾ ਹੈ) 
੍‌ - ਮਾਝ ੩, ਅਸ ੩, ੨ : ੨ (110) 
(6) ਲਿਖਤ ਤੋ, ਲੇਖ ਤੋ, ਭਾਗਾਂ ਤੋ” 





36887 


“ਸਰਬ ਜੀਅ ਸਿਰਿ ਲੇਖੁ ਧੁਰਾਹੂ ਬਿਨੁ ਲੇਂਖੇ ਨਹੀ ਕੋਈ ਜੀਉ। ” 
- ਸੋਰ ੧, ੧੧, ੧ : ੧ (598) 
(7) ਲੇਖ, ਭਾਗ, ਹੁਕਮ ਦੀ ਲਿਖਤ 
“ਆਆਪਧੇ ਕਰਿ ਵੇਖੈ ਸਿਰਿ ਸਿਰਿ ਲੇਖੈ ਆਪੇ ਸੁਰਤਿ ਬੁਝਾਈ। ”? 
- ਧਨਾ ੧, ਛੰਤ ੨, ੧ : ੫ (688) 
“ਕੋਇ ਨ ਮੇਟੈ ਤੇਰੈ ਲੇਖੈ। ”” 
- ਬਿਲਾ ੩, ਵਾ ੨, ੨ : ੨ (845) 
(8) ਹਿਸਾਬ ਵਿਚ 
“ਜਿਸੁ ਨਾਹੀ ਕੋਇ ਸਰੀਕੁ ਕਿਸੁ ਲੇਖੈ ਹਉ ਗਨੀ। ” 
- ਤਿਲੰ ੪, ੧, ੧ : ੨ (723) 
(9) ਲੇਖਾ, ਹਿਸਾਬ ਕਿਤਾਬ 
“ਅਗੈ ਦਰਗਹ ਲੇਖੇ ਮੰਗਿਐ ਮਾਰਿ ਖੁਆਰੁ ਕੀਚਹਿ ਕੂੜਿਆਰ। ”” 
- ਰਾਮ ੩, ਵਾਰ ੯ਸ, ੩, ੨ : ੪ (950) 


“ਕਹੁ ਰਵਿਦਾਸ ਭਇਓ ਜਬ ਲੇਖੋ। ”” 


ਖ਼ "ਬਕ ਡਟ, ੩, ੩ ਲ ੧ (1293) 


“ਪਸੁ ਪਰੇਤ ਉਸਟ ਗੁਰਧਭ ਅਨਿਕ ਜੋਨੀ ਲੇਟ। ” 
- ਸਾਰ ੫, ੧੦੪, ੨ : ੧ (1224) 


2੩ 


ਲੰਮੇ ਪੈਣਾ 
“ਆਜੁ ਕਾਲਿ ਭੁਇ ਲੇਟਣਾ ਉਪਰਿ ਜਾਮੈ ਘਾਸੁ। ” 
੍‌੍ - ਸਲੋ ਕਬ, ੩੮ : ੨ (1366) 
ਧਰਤੀ ਤੋ” ਲੰਮੇ ਪੈ ਕੇ ਨ੍ਹਿਤ ਕਰਨਾ 
“ਲੇਟਣਿ ਲੇਟਿ ਜਾਣੈ ਤਨੁ ਸੁਆਹੁ । ? 
- ਆਸਾ ੧, ੬, ੩ : 


“ਲੇਟਣਿ ਲੇਟਿ ਜਾਣੈ ਤਨੁ ਸੁਆਹੁ । ? 
- ਆਸਾ ੧, ੬, ੩ : ੩ (350) 
-<<- ਪਿਆ 
“ਪਾਇਆ ਨਿਹਚਲੁ ਥਾਨੁ ਫਿਰਿ ਗਰਭਿ ਨ ਲੇਟਿਆ। ” 
- ਗੂਜ ੫, ਵਾਰ ੧੦ : 


੬੩ 


“ਮਿਥਿਆ ਬਾਸੁ ਲੇਤ ਬਿਕਾਰਾ। ” 

- ਗਉ ੫. ਸੁਖ ੫, ੫ : ੮ (269) 
“ਕਉਨ ਕੋ ਕਲੰਕੁ ਰਹਿਓ ਰਾਮ ਨਾਮੁ ਲੇਤ ਜਹ.” (ਲੈਣ ਨਾਲ) 

- ਟੋਡੀ ਨਾਮ, ੨, ੧ : ੧ (718) 





3688 


“ਦੁਹਸਾਸਨ ਕੀ ਸਭਾ ਦੋੋਪਤੀ ਅੰਬਰ ਲੇਤ ਉਬਾਰੀਅਲੇ। ”” (ਲੈਂਦਿਆ ਭਾਵ 
ਲਾਹੁੰਦਿਆਂ) 


- ਮਾਲੀ ਨਾਮ, ੨, ੧ : ੨ (988) 


੨੩੯ 


“ਏਕ ਮਹਲਿ ਤੂੰ ਸਭੁ ਕਿਛੁ ਗ੍ਰਾਹਜੁ ਏਕ ਮਹਲਿ ਕਛੁ ਨ ਲੇਤਾ। ” 
੍‌੍ - ਗਉ ੫, ੧੨੬, ੨ : ੨ (206) 

“ਜੋ ਜੋ ਚਿਤਵਹਿ ਸਾਧ ਜਨ ਸੋ ਲੇਤਾ ਮਾਨਿ। ” (ਪ੍ਰਾਪਤ ਕਰਦਾ ਹੈ) 
- ਬਿਲਾ ੫, ੬੬, ੧ : ੨ (817) 


੨੩੩੬. ੩੩੦ 


“ਮਾਨਿ ਲੇਤੁ ਜਿਸੁ ਸਿਰਜਨਹਾਰੁ । ? 

- ਗਉਂ ੫, ੧੬੩, ੪ : ੨ (198) 
ਲੇਤੇ - ਲੈਂਦੇ ਹਨ 
“ਜਗਤ ਪਾਸ ਤੇ ਲੇਤੇ ਦਾਨੁ । ” 

- ਗੋਂਡ ੫, ੧੧, ੨ : ੧ (865) 


“ਸੋਗੁ ਨਾਹੀ ਸਦਾ ਹਰਖੀ ਹੈ ਰੇ ਛੋਡਿ ਨਾਹੀ ਕਿਛੁ ਲੇਤੈ । ”” 

ਖ਼ ਛਕਭ ੫, ੨੨, ੨ ਲ਼ ੧ (1302) 
ਲੇਨ - ਲਈਏ 
“ਜਨ ਨਾਨਕ ਕਉ ਦਇਆ ਪ੍ਰਭ ਧਾਰਹੁ ਲਦਿ ਵਾਖਰੁ ਹਰਿ ਹਰਿ ਲੇਨ।” 

ਖ਼ ਛਕਭ ੪, ੨, ੪ ਲ ੨ (1295) 


“ਆਏ ਕਠਿਨ ਦੂਤ ਜਮ ਲੇਨਾ। ”” 
- ਸੂਹੀ ਕਬ, ੩, ੧ : ੨ (792) 
(1) ਪੋਚਾ 
ਰੇ ੍‌੍ - ਗਉ ੫, ਸੁਖ ੮, ੧ : ੮ (272) 
(2) ਅਪਵਿਤਰਤਾ, ਦਾਗ, ਕਲੰਕ 
“ਸਰਬਤ੍ਰ ਰਮਣੰ ਗੋਬਿੰਦਹ ਨਾਨਕ ਲੇਪ ਛੇਪ ਨ ਲਿਪਤੇ । ”” 
- ਸਸ ੫, ੩੬ : ੨ (1357) 


“ਚੰਦਨ ਅਗਰ ਕਪੂਰ ਲੇਪਨ ਤਿਸੁ ਸੰਗੇ ਨਹੀ ਪ੍ਰੀਤਿ। ” 
- ਮਾਰੂ ੫, ਅਸ ੩, ੩ : ੧ (1018) 


“ਕਾਚ ਕੋਟੰ ਰਚੰਤਿ ਤੋਯੰ ਲੇਪਨੰ ਰਕਤ ਚਰਮਣਹ। ? 
- ਸਸ ੫, ੪ : ੧ (1354) 





3689 


“ਨਾਨਕ ਪਾਪ ਪੁੰਨ ਨਹੀ ਲੇਪਾ। ” 
- ਗਉਂ ੫. ਸੁਖ ੩, ੬ : ੧੦ (266) 


(1) ਅਸਰ, ਪ੍ਰਭਾਵ, ਲੇਸ, ਲਾਗ 
“ਲੇਪੁ ਨਹੀ ਜਗਜੀਵਨ ਦਾਤੇ ਦਰਸਨ ਡਿਠੇ ਲਹਨਿ ਵਿਜੋਗਾ ਜੀਉ। ” 
- ਮਾਝ ੫, ੪੮, ੩ : ੩ (108) 
“ਅਅੰਦਰਹੁ ਮੁਕਤੁ ਲੇਪੁ ਕਦੇ ਨ ਲਾਏ । ” 
- ਆਸਾ ੧, ਅਸ ੨, ੪ : ੨ (412) 
“ਸਰਬ ਨਿਵਾਸੀ ਘਟਿ ਘਟਿ ਵਾਸੀ ਲੇਪੁ ਨਹੀ ਅਲਪਹੀਉ। ”” 
- ਜੈਤ ੫, ੨, ੨ : ੧ (700) 
““ਲੇਪੁ ਨ ਲਾਗੋ ਤਿਲ ਕਾ ਮੂਲਿ। ” (ਬੁਰਾ ਅਸਰ) 
- ਭੈਰ ੫, ੯, ੧ : ੧ (1137) 
(2) ਪੋਚਾ 
“ਚੰਦਨ ਲੇਪੁ ਉਤਾਰੈ ਧੋਇ। ”” 
- ਗਉ ੫. ਸੁਖ ੪, ੪ : ੭ (267) 
“ਤਿਸੁ ਜਨ ਲੇਪੁ ਨ ਬਿਆਧੈ ਕੋਇ। ” (ਮੈਲ ਦਾ ਪੋਚਾ) 
- ਆਸਾ ੫, ੭੧, ੧ : ੨ (388) 
(3) ਭਾਵ ਸਬੰਧ, ਲਗਾਉ, ਜੋੜ 
“ਮੋਹ ਮਾਇਆ ਕੈ ਸੰਗਿ ਨ ਲੇਪੁ। ? 
- ਗਉ ੫. ਸੁਖ ੧੮, ੬ : ੭ (287) 


“ਨ ਜਲੁ ਲੇਫ ਤੁਲਾਈਆ ਨ ਭੋਜਨ ਪਰਕਾਰੋਵਾ। ” 
- ਵਡ ੧, ਅਲਾ ੪, ੩ : 


“ਲੇਫੁ ਨਿਹਾਲੀ ਪਟ ਕੀ ਕਾਪੜੁ ਅੰਗਿ ਬਣਾਇ। ” 
- ਮਾਰੂ ੧, ਅਸ ੯, ੪ : ੧ (1014) 


“ਲੇਲੇ ਕਉ ਚੂਘੈ ਨਿਤ ਭੇਡ । ”” 
- ਗਉ ਕਬ, ੧੪, ੩ : ੨ (326) 
੧ ਨ ਦੇਹੁ ਤ ਲੇਵਉ ਮੰਗੇ । ”” 


- ਸੋਰ ਕਬ, ੧੧, ੧” : 


“ਆਪਿ ਜਾਣਾਂਵੈ ਮਾਰਗਿ ਪਾਵੈ ਆਪੇ ਮਨੂਆ ਲੇਵਏ । ” 
- ਸੂਹੀ ੧, ਛੰਤ ੫, ੪ : 


“ਜੋ ਮੰਗਹਿ ਸੋ ਲੇਵਹਿ। ” 
- ਸੋਰ ੫, ੭੦, ੨ : ੧ (626) 





3890 


(2) ਜਪੇ, ਲਵੇ 
“ਤੇ ਤਸਕਰ ਜੋ ਨਾਮੁ ਨ ਲੇਵਹਿ ਵਾਸਹਿ ਕੋਟ ਪੰਚਾਸਾ। ” 
- ਪੁਭਾ ੧, ੩, ੨ : ੨ (1328) 


“ਤਿਸੁ ਬਾਝੁ ਵਖਰੁ ਕੋਇ ਨ ਸੂਝੈ ਨਾਮੁ ਲੇਵਹੁ ਖਿਨੁ ਖਿਨ । ” 
੍‌ - ਗਉ ੧, ਛੰਤ ੨, ੪ : ੪ (243) 
(2) ਲਵੋ, ਪ੍ਰਾਪਤ ਕਰੋ 
“ਦੁਰਮਤਿ ਤਿਆਗਿ ਲਾਹਾ ਕਿਛੁ ਲੇਵਹੁ । ? 
- ਆਸਾ ੧, ੨੪, ੩ : ੧ (356) 
(3) ਲਵੇ 
“ਹਰਿ ਦਇਆ ਪ੍ਰਭ ਧਾਰਹੁ ਪਾਖਣ ਹਮ ਤਾਰਹੁ ਕਢਿ ਲੇਵਹੁ ਸਬਦਿ ਸੁਭਾਇ 
ਜੀਉ। ” 
- ਆਸਾ ੪, ਛੰਤ ੧੨, ੪ : ੧ (446) 
(4) ਲਵੋ, ਧਾਰਨ ਕਰੋ 
“ਹਉਮੈ ਰੋਗੁ ਮਹਾ ਦੁਖੁ ਲਾਗਾ ਗੁਰਮਤਿ ਲੇਵਹੁ ਰੋਗੁ ਗਇਆ। ” 
- ਰਾਮ ੧, ਅਸ ੭, ੬ : ੨ (906) 


੩ (217) 


“ਕਉਣੁ ਗੁਰੁ ਕੈ ਪਹਿ ਦੀਖਿਆ ਲੇਵਾ ਕੈ ਪਹਿ ਮੁਲ ਕਰਾਵਾ। ” 
- ਸੂਹੀ ੧, ੯, ੧ : ੨ (730) 
ਲੇਵਾ ਦੇਈ --- ਲੈਣ ਦੇਣ 
“ਕਿਆ ਖੇਤੀ ਕਿਆ ਲੇਵਾ ਦੇਈ ਪਰਪੰਚ ਝੂਠੁ ਗੁਮਾਨਾ। ” 
- ਬਿਲਾ ਕਬ, ੯, ੨ : ੧ (857) 
ਲੇਵਾ ਦੇਵੀ --- ਲੈਣ ਦੇਣ, ਵਰਤੋ ਵਿਹਾਰ 
“ਸੰਤਨ ਸਿਉ ਮੇਰੀ ਲੇਵਾ ਦੇਵੀ ਸੰਤਨ ਸਿਉ ਬਿਉਹਾਰਾ। ”? 
- ਸੋਰ ੫, ੧੯, ੨ : 


“ਲੇਵੈ ਦੇਵੈ ਢਿਲ ਨ ਪਾਈ। ” 
- ਸਿਰੀ ੧, ੩੦, ੧ : ੨ (25) 
“ਅਗੈ ਜਮਕਾਲੁ ਲੇਖਾ ਲੇਵੈ ਜਿਉ ਤਿਲ ਘਾਣੀ ਪੀੜਾਇਦਾ। ”” 
- ਮਾਰੂ ੩, ਸੋਲਾ ੧੯, ੯ : ੩ (1063) 
(2) ਜਪਦਾ 
“ਨਾਮੁ ਨ ਲੇਵੈ ਮਰੈ ਬਿਖੁ ਖਾਏ । ”” 
- ਮਾਝ ੩, ਅਸ ੧੭, ੬ : ੨ (119) 


(3) ਪ੍ਰਾਪਤ ਕਰਦਾ ਹੈ 





3891 


“ਨਾਨਕ ਜਿਸੁ ਨਾਮੁ ਦੇਵੈ ਸੋ ਲੇਵੈ ਨਾਮੋ ਮੰਨਿ ਵਸਾਵਣਿਆ। ?” 
- ਮਾਝ ੩, ਅਸ ੨੪, ੮ : ੩ (124) 
(1) ਲੈਂਦਾ ਹੈ 
“ਗਾਂਵੈ ਕੋ ਜੀਅ ਲੈ ਫਿਰਿ ਦੇਹ। ? 
- ਜਪੁ ੧, ੩ : ੬ (2) 
(2) ਪ੍ਰਾਪਤ ਕਰ 
“ਕੇਤੇ ਲੈ ਲੈ ਮੁਕਰੁ ਪਾਹਿ। ? 
- ਜਪੁ ੧, ੨੫ : ੬ (5) 
(3) ਵਿਹਾਝ ਕੇ, ਖਰੀਦ ਕੇ 
“ਅਮੁਲ ਆਵਹਿ ਅਮੁਲ ਲੈ ਜਾਹਿ। ? 
- ਜਪੁ ੧, ੨੬ : ੩ (5) 
(4) ਲਵੋ 
“ਰੰਗੁ ਮਾਣਿ ਲੈ ਪਿਆਰਿਆ ਜਾ ਜੋਬਨੁ ਨਉਹੁਲਾ। ” 
- ਸਿਰੀ ੧, ੨੪, ੧ : ੧ (23) 
(5) ਜਪ ਕੇ, ਉਚਾਰ ਕੇ, ਆਖ ਕੇ 
“ਜਨੁ ਨਾਨਕ ਜੀਵੈ ਨਾਮੁ ਲੈ ਹਰਿ ਦੇਵਹੁ ਸਹਜਿ ਸੁਭਾਇ। ” 
- ਸਿਰੀ ੩, ੩੫, ੫ : ੨ (27) 
“ਸਹੰਸ ਨਾਮੁ ਲੈ ਲੈ ਕਰਉ ਸਲਾਮੁ । ” 
- ਆਸਾ ਕਬ, ੧੩, ੩ : ੨ (478) 
(6) ਲੈ ਕੇ 
“ਲੈ ਲੈ ਦਾਤ ਪਹੁਤਿਆ ਲਾਵੇ ਕਰਿ ਤਈਅਰੁ । ” 
- ਸਿਰੀ ੫, ੭੪, ੨ : ੨ (43) 
“ਜੇਤੇ ਜੀਅ ਜੀਵਹਿ ਲੈ ਸਾਹਾ ਜੀਵਾਲੇ ਤਾ ਕਿ ਅਸਾਹ। ”? 
- ਮਾਝ ੧, ਵਾਰ ੧੪ਸ, ੧, ੧: ੫ (144) 
(7) ਲਿਆ 
“ਨਾਮ ਹੇਤਿ ਕੁੰਚਰੁ ਲੈ ਫਾਂਕਿਓ ਓਹੁ ਪਰਵਸਿ ਭਇਓ ਬਿਚਾਰਾ। ? 
- ਧਨਾ ੫, ੨, ੨ : ੧ (671) 
(8) ਲਿਵਲੀਨਤਾ 
“ਪੰਚ ਬਜਿਤੂ ਕਰੇ ਸੰਤੋਖਾ ਸਾਤ ਸੁਰਾ ਲੈ ਚਾਲੈ। ” 
- ਰਾਮ ੫, ੮, ੨ : ੧ (885) 


“ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦ ਕਵਾਉ। ” 


- ਆਸਾ ੧, ਵਾਰ ੧ : ੪ (463) 


“ਅਗੈ ਸਾਹੁ ਸੁਜਾਣੁ ਹੈ ਲੈਸੀ ਵਸਤੁ ਸਮਾਲਿ। ”? 
- ਸਿਰੀ ੧, ੨੩, ੧ : ੩ (22) 





3892 


“ਰਾਮ ਰਾਇ ਸਿਉ ਭਾਵਰਿ ਲੈਹਉ ਆਤਮ ਤਿਹ ਰੰਗਿ ਰਾਤੀ। ” 

- ਆਸਾ ਕਬ, ੨੪, ੧ : ੨ (482) 
“ਹਉ ਤਉ ਏਕ ਰਮਈਆ ਲੈਹਉ। ” (ਲੈਂਦਾ ਹੈ) 

- ਗੋਂਡ ਨਾਮ, ੬, ੧ : ੧ (874) 


(1) ਲੈਂਦਾ ਹੈੱ 
“ਤੁਧੁ ਭਾਵਨਿ ਸੋਹਾਗਣੀ ਅਪਣੀ ਕਿਰਪਾ ਲੈਹਿ ਸਵਾਰਿ। ” 
- ਸਿਰੀ ੧, ਅਸ ੨, ੧ : ੨ (54) 
(2) ਲਈਏ 
“ਸੁਣਿ ਸਖੀਏ ਮਿਲਿ ਉਦਮੁ ਕਰੇਹਾ ਮਨਾਇ ਲੈਹਿ ਹਰਿ ਕੰਤੈ । ”” 
- ਗਉ ੫. ੪, ੧ : ੧ (249) 
(3) ਲਵੇ' 
““ਸੂਹਬ ਤਾ ਸੋਹਾਗਣੀ ਜਾ ਮੰਨਿ ਲੈਹਿ ਸਚੁ ਨਾਉ। ” 
- ਸੂਹੀ ੩, ਵਾਰ ੨ਸ, ੩, ੧ : ੧ (785) 


“ਫਛਾਦਨੁ ਭੋਜਨੁ ਨ ਲੈਹੀ ਸਤ ਭਿਖਿਆ ਮਨਹਠਿ ਜਨਮੁ ਗਵਾਇਆ। ”” 
- ਗੂਜ ੩, ਵਾਰ ੧੨ਸ, ੩, ੨ : ੫ (513) 
“ਦੇਹੁ ਦਰਸੁ ਸੁਖ ਦਾਤਿਆ ਮੈ ਗਲਿ ਵਿਚਿ ਲੈਹੁ ਮਿਲਾਇ ਜੀਉ। ” 
- ਸਿਰੀ ੫, ਅਸ ੨੯, ੧੫ : ੩ (74) 


“ਉਹੁ ਸਾਕਤੁ ਬਪੁਰਾ ਮਰਿ ਗਇਆ ਕੋਇ ਨ ਲੈਹੈ ਨਾਉ। ” 
- ਸਲੋ ਕਬ, ੧੪੩ : ੨ (1372) 


“ਹੋਇ ਢੀਠ ਮੀਠੀ ਮਨਹਿ ਲਾਗੈ ਨਾਮੁ ਲੈਣ ਨ ਆਵਏ । ” 
- ਬਿਲਾ ੫, ਛੰਤ ੩, ੨ : ੪ (847) 


(1) ਲਈਦਾ ਅਰਥਾਤ ਪ੍ਰਾਪਤ ਕਰੀਦਾ ਹੈ 
“ਕਹਿਆ ਕਰਣਾ ਦਿਤਾ ਲੈਣਾ। ”” 
- ਮਾਝ ੫, ੧੪, ੧ : ੧ (98) 

(2) ਜਿਸ ਤੋ ਲਈਦਾ ਹੈ 
“ਮਨਹਤਿ ਜਿਸ ਤੇ ਮੰਗਣਾ ਲੈਣਾ ਦੁਖੁ ਮਨਾਇ। ”” 

- ਵਡ ੪, ਵਾਰ ੪ਸ, ੩, ੧ : ੪ (587) 
(3) ਲੈਂਦੇ, ਪ੍ਰਾਪਤ ਕਰਦੇ 
“ਦੇ ਦੇ ਲੈਣਾ ਲੈ ਲੈ ਦੇਣਾ। ”” 

- ਸਾਰ ੪, ੧੬ਸ, ੨, ੧ : ੨ (1243) 





3893 


- ਸਿਰੀ ੫, ੭੩, ੧ : ੧ (43) 


“ਹਰਿ ਨਾਮੁ ਧਿਆਈ ਹਰਿ ਉਚਰਾ ਹਰਿ ਲਾਹਾ ਲੈਣੀ। ” 
- ਸੋਰ ੪, ਵਾਰ ੨੪ : ੨ (652) 


“ਸਭੁ ਕੋ ਆਖੇ ਬਹੁਤੁ ਬਹੁਤੁ ਲੈਣੈ ਕੈ ਵੀਚਾਰਿ। ” 
- ਸਿਰੀ ੧, ਅਸ ੧, ੭ : ੧ (53) 


“ਸੁਆਦ ਲੁਭਤ ਇੰਦੀ ਰਸ ਪ੍ਰੇਰਿਓ ਮਦ ਰਸ ਲੈਤ ਬਿਕਾਰਿਓ ਰੇ। ? 
- ਗਉ ਕਬ, ੫੬, ੩ : ੧ (335) 


(1) ਲੈਂਦਾ, ਪ੍ਰਾਪਤ ਕਰਦਾ, ਪਾਤਰ ਬਣਦਾ 
“ਲੈਦਾ ਬਦ ਦੁਆਇ ਤੂੰ ਮਾਇਆ ਕਰਹਿ ਇਕਤ। ”” 
- ਸਿਰੀ ੫, ੭੧, ੩ : ੧ (42) 
(2) ਲੈਂਦਾ 
“ਰੇ ਮਨ ਲੇਖੈ ਚਾਲਹਿ ਲੇਖੈ ਬੈਸਹਿ ਲੇਖੈ ਲੈਦਾ ਸਾਹਾ। ” 
- ਆਸਾ ੫. ੧੨੩, ੪ : ੧ (402) 


- ਜਪੁ ੧, ੩ : ੧੧ (2) 


- ਸਿਰੀ ੫, ਅਸ ੨੯, ੧੮ : ੨ (74) 
(3) ਲੈਣ ਵਾਲੇ, ਪ੍ਰਾਪਤ ਕਰਤਾ 
“ਦੇ'ਦਾ ਨਰਕਿ ਸੁਰਗਿ ਲੈਦੇ ਦੇਖਹੁ ਏਹੁ ਧਿੜਾਣਾ। ? 
- ਮਲਾ ੧, ਵਾਰ ੨ਪਸ, ੧, ੨ : ੨੧ (1290) 


- ਮਲਾ ੧, ਵਾਰ ੧੯ਸ, ੧, ੧ : ੧ (1286) 
(2) ਪ੍ਰਾਪਤ ਕਰਦੇ, ਖਰੀਦਦੇ, ਵਣਜਦੇ 
“ਨਾਨਕ ਹਟ ਪਟਣ ਵਿਚਿ ਕਾਇਆ ਹਰਿ ਲੈਂਦੇ ਗੁਰਮੁਖਿ ਸਉਦਾ ਜੀਉ। ? 
- ਮਾਝ ੪, ੫. ੪ : ੩ (95) 


(1) ਲੈਂਦੇ ਹਨ, ਪ੍ਰਾਪਤ ਕਰਦੇ ਹਨ 
“ਅੰਮ੍ਰਿਤ ਨਾਮੁ ਸਾਧਸੰਗਿ ਲੈਨ। ” 


- ਗਉਂ ੫. ਸੁਖ ੨੪, ੪ : ੪ (295) 
(2) ਲਿਆ, ਪ੍ਰਾਪਤ ਕੀਤਾ 
“ਬਹੁ ਪ੍ਰਕਾਰ ਖੋਜਹਿ ਸਭਿ ਤਾ ਕਉ ਬਿਖਮੁ ਨ ਜਾਈ ਲੈਨ। ” 





3894 


- ਧਨਾ ੫, ੧੩, ੧ 


(1) ਪ੍ਰਾਪਤ ਹੁੰਦਾ ਹੈ 
“ਨਾਮ ਬਿਨਾ ਮੈ ਅਵਰੁ ਨ ਕੋਈ ਵਡੈ ਭਾਗਿ ਗੁਰਮੁਖਿ ਹਰਿ ਲੈਨਾ। ? 
- ਆਸਾ ੪, ੫੬, ੧ : ੨ (366) 

(2) ਜਪਨਾ, ਉਚਾਰਨ ਕਰਨਾ 
“ਜਿਸਹਿ ਬੁਝਾਏ ਤਿਸੁ ਨਾਮੁ ਲੈਨਾ। ”” 

- ਸੂਹੀ ੫, ੮, ੪" : ੨ (738) 
(3) ਲੈਂਦਾ 
“ਆਪਿ ਕਰਾਵਨ ਦੋਸੁ ਨ ਲੈਨਾ। ? 

- ਬਿਲਾ ੫, ੭, ੧: ੨ (803) 


“ਅਨਦਿਨੁ ਲਾਹਾ ਹਰਿ ਨਾਮੁ ਲੈਨਿ ਅਖੁਟ ਭਰੇ ਭੰਡਾਰ । ” 
- ਸਿਰੀ ੩, ਅਸ ੨੩, ੧੦ : ੨ (68) 
“ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾ ਪਾਣੀ ਦੇਖਿ ਸਗਾਹੀ। ? (ਲੈਂਦੇ, ਸੁੰਘਦੇ ਹਨ) 
- ਮਾਝ ੧, ਵਾਰ ੨੬ਸ, ੧, ੧: ੨ (149) 
“ਸਚੁ ਸੁਣਹਿ ਸਚੁ ਮੰਨਿ ਲੈਨਿ ਸਚੀ ਕਾਰ ਕਮਾਹਿ। ” (ਲੈਂਦੇ ਹਨ) 
- ਸਲੋ ੩, ੫੩ : ੪ (1419) 


“ਅਨਦਿਨੁ ਹਰਿ ਹਰਿ ਨਾਮੁ ਧਿਆਵਹੁ ਗੁਰ ਸਤਿਗੁਰ ਕੀ ਮਤਿ ਲੈਨੀ। ? 
- ਬਿਲਾ ੪, ੪, ੩ : ੨ (800) 


“ਲੈਨੋ ਨਾਮੁ ਅੰਮ੍ਰਿਤ ਰਸੁ ਨੀਕੋ ਬਾਵਰ ਬਿਖੁ ਸਿਉ ਗਹਿ ਰਹਾ।” 

- ਸਾਰ ੫, ੪, ੧ : ੨ (1203) 
(1) ਜਪਨ, ਲੈਣ 
“ਨਾਮੁ ਲੈਨਿ੍‌ ਸਿ ਸੋਹਹਿ ਤਿਨ ਸੁਖ ਫਲ ਹੋਵਹਿ ਮਾਨਹਿ ਸੇ ਜਿਣਿ ਜਾਹਿ ਜੀਉ।”? 

- ਆਸਾ ੧, ਛੰਤ ੪, ੪ : ੬ (438) 

(2) ਲੈਣ 
“ਜਿਣਿ ਜਿਣਿ ਲੈਨ੍ਿ੍‌ ਰਲਾਇ ਏਹੋ ਏਨਾ ਲੋੜੀਐ। ”” 

- ਗੂਜ ੫, ਵਾਰ ੧੫ : ੪ (522) 


“ਖੰਡ ਦੀਪ ਸਭ ਭੀਤਰਿ ਰਵਿਆ ਪੂਰਿ ਰਹਿਓ ਸਭ ਲੋਊ। ” 
- ਦੇਵ ੫, ੩੩, ੧ : ੨ (535) 


(1) ਲੋਕ, ਤਬਕ, ਰਚਨਾ ਦੇ ਮੰਡਲ 
“ਸੁਣਿਐ ਦੀਪ ਲੋਅ ਪਾਤਾਲ। ” 

- ਜਪੁ ੧, ੮ : ੩ (2) 
“ਤੀਨੇ ਲੋਅ ਵਿਆਪਤ ਹੈ ਅਧਿਕ ਰਹੀ ਲਪਟਾਇ। ” 





3895 


- ਸਿਰੀ ੩, ਅਸ ੨੧, ੫ : ੨ (67) 
““ਸਸੀਅਰੁ ਅਰੁ ਸੂਰੁ ਨਾਮੁ ਉਲਾਸਹਿ ਸੈਲ ਲੋਅ ਜਿਨਿ ਉਧਰਿਆ। (ਪਥਰਾਂ ਦੇ 
ਸਮੂਹ) 
ਨ - ਸਵ ੩, ੨ : ੩ (1393) 
(2) ਲੋਗ, ਜਨ, ਮਨੁੱਖ 
“ਨਾਮੇ ਉਧਰੇ ਸਭਿ ਜਿਤਨੇ ਲੋਅ। ” 
- ਭੈਰ ੩, ੭, ੧: ੧(1129) 
“ਕਰਮ ਵਧਹਿ ਕੈ ਲੋਅ ਖਪਿ ਮਰੀਜਈ। ”? 
- ਮਲਾ ੧, ਵਾਰ ੧੭ : ੬ (1285) 
ਲੋਕਾਂ, ਤਬਕਾਂ 
“ਆਦਿ ਜੁਗਾਦਿ ਅਨਾਦਿ ਕਲਾ ਧਾਰੀ ਤ੍ਰਹਿ ਲੋਅਹ। ”” 
- ਸਵ ੪, ਸਲ ੨; ੩ (1406) 


(1) “ਲੋਅ? ਦਾ ਬਹੁ ਵਚਨ, ਲੋਕ 
“ਜਲਿ ਥਲਿ ਜੀਆ ਪੁਰੀਆ ਲੋਆ ਆਕਾਰਾ ਆਕਾਰ। ”? 
- ਆਸਾ ੧, ਵਾਰ ੬ਸ, ੧, ੧ : ੧੧ (466) 
(2) ਪ੍ਰਕਾਸ਼, ਲੋ, ਚਾਣਨ 
“ਉਗਵਣਹੁ ਤੈ ਆਥਵਣਹੁ ਚਹੁ ਚਕੀ __ਕੀਅਨੁ ਲੋਆ। ”? 
- ਰਾਮ ਬਸ, ਵਾਰ ੮ : ੬ (968) 


“ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂਹ । ” 
- ਆਸਾ ੧, ਵਾਰ ਦਸ, ੧, ੧ : ੨ (467) 


“ਦੇਹਿ ਦਾਨੁ ਸਭਸੈ ਜੰਤ ਲੋਐ। ”” 


- ਮਾਰੂ ੫, ੩, ੮ : ੨ (1074) 


“ਆਸਣੁ ਲੋਇ ਲੋਇ ਭੰਡਾਰ। ”? 
- ਜਪੁ ੧, ੩੧ : ੧ (7) 
“ਬਹੁ ਬਿਧਿ ਧਰਮ ਨਿਰੂਪੀਐ ਕਰਤਾ ਦੀਸੈ ਸਭ ਲੋਇ। ” (ਜਗਤ ਵਿਚ) 
- ਗਉ ਰਵਿ, ਅਸ ੧, ੨ : ੧ (346) 
(2) ਦੇਖ, ਪ੍ਰਤੀਤ ਕਰ 
“ਗੁਰਮਤਿ ਹੋਇ ਵੀਚਾਰੀਐ ਸੁਪਨਾ ਇਹੁ ਜਗੁ ਲੋਇ। ” 
- ਸਿਰੀ ੧, ਅਸ ੧੫, ੭ : ੩ (63) 
(“ਦਰਪਣ ” ਇਥੇ ਵੀ ਅਰਥ “ਲੋਕ” ਹੀ ਕਰਦਾ ਹੈ) 
(3) ਲੋਕਾਈ, ਲੋਕ 
“ਨਾਰੀ ਪੁਰਖ ਸਬਾਈ ਲੋਇ। ”? 
- ਗਉਂ ੧, ਅਸ ੫, ੩ : ੨ (223) 
(4) ਪ੍ਰਕਾਸ਼, ਚਾਣਨ 





3896 


“ਨਾਮ ਰਤਨੁ ਸਭ ਜਗ ਮਹਿ ਲੋਇ। ”” 
- ਗਉ ੩, ਅਸ ੭, ੫ : ੪ (232) 
“ਤੇਰਾ ਨਾਮੁ ਰਤਨੁ ਕਰਮੁ ਚਾਨਣੁ ਸੁਰਤਿ ਤਿਥੈ ਲੋਇ। ” 
- ਪੁਭਾ ੧, ੨, ੧ : ੧ (1327) 


(5) ਲੋਕਾਂ ਵਿਚ, ਦੁਨੀਆ ਵਿਚ 
“ਪ੍ਰਧਾਨ ਪੁਰਖੁ ਪੁਗਟੁ ਸਭ ਲੋਇ । ”” 


- ਗਉ ੫. ਸੁਖ ੨੪, ੫ : ੬ (295) 

“ਕਾਮੁ ਨ ਕਰਹੀ ਆਪਣਾ ਫਿਰਹਿ ਅਵਤਾ ਲੋਇ। ” (ਸੰਸਾਰ ਵਿਚ) 
- ਗਉ ੫. ਵਾਰ ੧੧ਸ, ੫, ੧ : ੧ (320) 

“ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਇ। ” (ਲੋਕਾਂ ਨੂੰ) 
- ਸਲੋ ਕਬ, ੭੫ : ੧ (1368) 


“ਭੈ ਕੇ ਚਰਣ ਕਰ ਭਾਵ ਕੇ ਲੋਇਣ ਸੁਰਤਿ ਕਰੇਇ। ”? 
- ਮਾਝ ੧, ਵਾਰ ੩ਸ, ੨, ੨ : ੩ (139) 
ਅਖਾਂ, “ਲੋਇਣ” ਦਾ ਬਹੁਵਚਨ 
“ਹਰਿ ਅੰਮ੍ਰਿਤ ਭਿੰਨੇ ਲੋਇਣਾ ਮਨੁ ਪ੍ਰੇਮਿ ਰਤੰਨਾ ਰਾਮ ਰਾਜੇ। ”” 
- ਆਸਾ ੪, ਛੰਤ ੧੫, ੧ : ੧ (448) 
(1) ਲੋਇਣ (ਅਖਾਂ) ਵਾਲੇ ਨਾਲ, ਭਾਵ ਪ੍ਰਭੂ ਨਾਲ 
“ਲੋਇਣ ਰਤੇ ਲੋਇਣੀ ਕੰਨੀ ਸੁਰਤਿ ਸਮਾਇ। ”? 
- ਮਾਰੂ ੩, ਵਾਰ ੧ਪਸ, ੧, ੨ : ੩ (1091) 
(2) ਅਖਾਂ ਨਾਲ, ਨੇਤਰਾਂ ਨਾਲ 
“ਏਨੀ ਲੋਇਣੀ ਦੇਖਦਿਆ ਕੇਤੀ ਚਲਿ ਗਈ। ”” 
- ਸਲੋ ਫਰ, ੯੪ : ੧ (1382) 


ਦੂ ੪ 


“ਗਿਆਨ ਅੰਜਨੁ ਜਿਹ ਪਾਇਆ ਤੇ ਲੋਇਨ ਪਰਵਾਨੁ । ? 
- ਮਾਰੂ ਕਬ, ੨, ੩ : ੨ (1103) 


- ਆਸਾ ੫, ੧੪੪, ੧” : ੧ (407) 


“ਏਕੋ ਹੁਕਮੁ ਵਰਤੈ ਸਭ ਲੋਈ । ? 
- ਗਉ ੧, ਅਸ ੫. ੭ : ੧ (223) 
“ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ। ” 
- ਜੈਤ ੫, ਵਾਰ ੧ : ੪ (706) 
(2) ਲੋਕਾਂ ਵਿਚ 
“ਤਿਸੁ ਕਉ ਜਗਤੁ ਨਿਵਿਆ ਸਭੁ ਪੈਰੀ ਪਇਆ ਜਸ ਵਰਤਿਆ ਲੋਈ। ” (ਭਾਵ 
ਸੰਸਾਰ ਵਿਚ) 





3897 


- ਗਉ ੪, ਵਾਰ ੧੫ਸ, ੪, ੨ : ੩ (309) 


(3) ਲੋਕ, ਜਨ ਸੰਮੂਦਾਇ 
“ਆਆਸਾ ਵਿਚਿ ਸੁਤੇ ਕਈ ਲੋਈ। ” 


- ਆਸਾ ੩, ਅਸ ੨੫, ੧ : ੩ (423) 
“ਕਹਤੁ ਕਬੀਰੁ ਸੁਨਹੁ ਰੇ ਲੋਈ ਭਰਮਿ ਨ ਭੂਲਹੁ ਕੋਈ। ” (ਹੇ ਲੋਕੋ) 
- ਧਨਾ ਕਬ, ੩, ੨ : ੧ (692) 
“ਦੁਨੀਆ ਦੋਸੁ ਰੋਸੁ ਹੈ ਲੋਈ। ” (ਲੋਕਾਂ ਤੇ) 
- ਭੈਰ ਕਬ, ੧੫, ੩ : ੩ (1161) 
(ਮਹਾਨ ਕੋਸ਼ ਇਥੇ ਅਰਥ “ਪ੍ਰਕਾਸ਼ਕ ਭਾਵ ਕਰਤਾਰ” ਕਰਦਾ ਹੈ) 
(4) ਭਗਤ ਕਬੀਰ ਜੀ ਦੀ ਇਸਤ੍ਹੀ 
“ਕਹਤ ਕਬੀਰ ਸੁਨਹੁ ਰੇ ਲੋਈ। ” 
- ਆਸਾ ਕਬ, ੨੧, ੫ : ੧ (481) 
“ਸੁੰਨਿ ਅੰਧਲੀ ਲੋਈ ਬੇਪੀਰਿ। ? 
- ਗੋਂਡ ਕਬ, ੬, ੪ : ੩ (871) 
(5) ਦੁਨੀਆਂ, ਜਗਤ 
“ਲੋਇਣ ਲੋਈ ਡਿਠ ਪਿਆਸ ਨ ਬੁਝੈ ਮੂ ਘਣੀ। ” 
- ਵਡ ੫. ਛੰਤ ੨, ੨ਸ : ੧ (577) 
“ਆਪਿ ਅਗੋਚਰੁ ਧੰਧੈ ਲੋਈ। ” 
- ਰਾਮ ੧, ਓਅੰ ੧੫ : ੫ (931) 
(6) ਪ੍ਰਕਾਸ਼, ਚਾਣਨ 
“ਨਾਇ ਮੰਨਿਐ ਪੰਥੁ ਪਰਗਟਾ ਨਾਮੇ ਸਭ ਲੋਈ। ”? 
- ਸਾਰ ੪, ਵਾਰ ੯ : ੪ (1241) 


- ਧਨਾ ੪, ੭, ੧ : ੧ (668) 


“ਚਬੇ ਤਤਾ ਲੋਹ ਸਾਰੁ ਵਿਚਿ ਸੰਘੈ ਪਲਤੇ । ”” 
- ਗਉ ੪, ਵਾਰ ੩੨ : ੨ (317) 
“ਬੁਡਤ ਲੋਹ ਸਾਧਸੰਗਿ ਤਰੈ । ? 
੍‌੍ - ਰਾਮ ੫, ੪੨, ੪ : ੩ (895) 
(2) ਮੱਛੀ ਫਸਾਉਣ ਦੀ ਕੁੰਡੀ 
“ਜਿਹਬਾ ਸੁਆਦੀ ਲੀਲੀਤ ਲੋਹ। ” 
- ਸਾਰ ਨਾਮ, ੧, ੧ : ੩ (1252) 


੮ 


ਲੋਹਾ 
“ਲੋਹਉ ਹੋਯਉ ਲਾਲੂ ਨਦਰਿ ਸਤਿਗੁਰੁ ਜਦਿ ਧਾਰੈ । ” 
- ਸਵ ੪, ਨਲ ੬ : ੩ (1399) 


੮ 


“ਹਰਿ ਮੰਦਰ ਮਹਿ ਮਨੁ ਲੋਹਟੁ ਹੈ ਮੋਹਿਆ ਦੂਜੈ ਭਾਇ। ” 





3898 


- ਪ੍ਭਾ ੩, ਅਸ ੧, ੧੦ : ੧ (1346) 


੫ 


ਲੋਹ, ਇਕ ਧਾਤ 
“ਲੋਹਾ ਮਾਰਣਿ ਪਾਈਐ ਢਹੈ ਨ ਹੋਇ ਕਪਾਸ। ”?” 
- ਮਾਝ ੧, ਵਾਰ ੧੨ਸ, ੧, ੧ : ੭ (143) 


“ਓਹਾ ਪੈਰਿ ਲੋਹਾਰੀ। ” 
- ਮਾਰੂ ੫, ੧੭, ੩ : ੪ (1004) 
-<< ਇਕ ਜੋਗੀ ਜੋ ਗੋਰਖ ਦਾ ਪੁੱਤਰ (ਚੇਲਾ) ਸੀ 
“ਗੋਰਖ ਪੂਤੁ ਲੋਹਾਰੀਪਾ ਬੋਲੈ ਜੋਗ ਜੁਗਤਿ ਬਿਧਿ ਸਾਈ। ” 
- ਰਾਮ ੧, ਸਿਗੋ ੭ : ੪ (939) 


- ਮਾਝ ੧, ਵਾਰ ੧੨ਸ, ੧, ੨ : ੨ (143) 


“ਬਿਨੁ ਸਤਿਗੁਰ ਭੇਟੇ ਕੰਚਨੁ ਨਾ ਥੀਐ ਮਨਮੁਖੁ ਲੋਹੁ ਬੂਡਾ ਬੇੜੀ ਪਾਸਿ। ” 
- ਸਿਰੀ ੪, ੬੭, ੩ : ੩ (40) 


“ਹਮ ਕਤ ਲੋਹੂ ਤੁਮ ਕਤ ਦੂਧ।” 


- ਗਉ ਕਬ, ੭, ੩ : ੨ (324) 


“ਕਾਗਉ ਹੋਇ ਨ ਊਜਲਾ ਲੋਹੇ ਨਾਵ ਨ ਪਾਰੁ। ” 
- ਮਾਰੂ ੩, ਵਾਰ ੧੦ਸ, ੩, ੧ : ੧ (1089) 


““ਜਨਨਿ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ।” 
- ਗੂਜ ੫, ਸੋਦ ੫, ੨ : ੧ (10) 
“ਆਪ ਨ ਬੁਝਾ ਲੋਕ ਬੁਝਾਈ ਐਸਾ ਆਗੂ ਹੋਵਾਂ। ” (ਲੋਕਾਂ ਨੂੰ) 
- ਮਾਝ ੧, ਵਾਰ ੬ਸ, ੧, ੨ : ੩ (140) 
ਹਰਿ ਕੇ ਲੋਕ ਸਦਾ ਗੁਣ ਗਾਵਹਿ ਤਿਨ ਕਉ ਮਿਲਿਆ ਪੂਰਨ ਧਾਮ। ” (ਭਗਤ) 
- ਭੈਰ ੫, ੫੧, ੧: ੧(1151) 
(2) ਭੂ ਖੰਡ, ਦੁਨੀਆ 
“ਮੁਕਾਮੁ ਤਾ ਪਰੁ ਜਾਣੀਐ ਜਾ ਰਹੈ ਨਿਹਚਲੁ ਲੋਕ । ? 
- ਸਿਰੀ ੧, ਅਸ ੧੭, ੧ : ੨ (64) 
“ਸਰਬ ਲੋਕ ਮਾਇਆ ਕੇ ਮੰਡਲ ਗਿਰਿ ਗਿਰਿ ਪਰਤੇ ਧਰਣੀ । ? 
- ਗਉ ੫, ੧੬੨", ੧" : ੨ (215) 
(3) ਬ੍ਹਮੰਡ ਦਾ ਹਿੱਸਾ 
“ਤੀਨਿ ਲੋਕ ਜਾ ਕੈ ਹਹਿ ਭਾਰਿ। ? (ਭਾਵ ਦੇਵ ਲੋਕ, ਮਾਤ ਲੋਕ, ਪਾਤਾਲ ਲੋਕ) 





3899 


- ਗਉਂ ਕਬ, ੨੨, ੨ : ੧ (328) 
(4) ਸ੍ਰਿਸਟੀ, ਪਰਜਾ 
“ਮਾਇਆ ਮੋਹ ਸਭ ਲੋਕ ਹੈ ਤੇਰੀ ਤੂ ਏਕੋ ਪੁਰਖੁ ਬਿਧਾਤਾ। ” 

- ਸੋਰ ੩, ਅਸ ੧, ੪ : ੨ (638) 


੪ (295) 
(2) ਲੋਕ ਵਿਚ, ਬ੍ਹਮੰਡ ਦੇ ਹਿੱਸੇ ਵਿਚ 
“ਬਸੰਤਿ ਸੂਰਗ ਲੋਕਹ ਜਿਤਤੇ ਪ੍ਰਿਥਵੀ ਨਵ ਖੰਡਣਹ। ”” 
- ਜੈਤ ੫, ਵਾਰ ੯ਸ, ੫, ੧ : ੧ (707) 


“ਤਿਨ ਚੂਕੀ ਮੁਹਤਾਜੀ ਲੋਕਨ ਕੀ ਹਰਿ ਪ੍ਰਭੁ ਅੰਗੁ ਕਰਿ ਬੈਠਾ ਪਾਸਿ। ” 
- ਗਉ ੪, ਵਾਰ ੧੦ਸ, ੪, ੨ : ੨ (305) 


“ਨਾਨਕ ਮਿਠੈ ਪਤਰੀਐ ਵੇਖਹੁ ਲੋਕਾ ਆਇ। ”” 
- ਮਾਝ ੧, ਵਾਰ ੧੧ਸ, ੧, ੨ : ੫ (143) 
(2) ਬ੍ਹਮੰਡ ਦੇ ਹਿੱਸਿਆਂ ਵਿਚ 
“ਤਿਹੁ ਲੋਕਾ ਮਹਿ ਸਬਦੁ ਰਵਿਆ ਹੈ ਆਪੁ ਗਇਆ ਮਨੁ ਮਾਨਿਆ। ”? 
- ਆਸਾ ੧, ੧੦, ੨ : ੨ (351) 


(3) ਲੋਕਾਂ, ਲੋਕਾਂ ਦਾ, ਲੋਕਾਂ ਨੂੰ 
“ਲੋਕਾ ਦਾ ਕਿਆ ਜਾਇ ਜਾ ਤੁਧੁ ਭਾਣਿਆ। ”? 
- ਆਸਾ ੧, ਅਸ ੨੧, ੧ : ੨ (42੨) 
“ਮਰਣੁ ਨ ਮੰਦਾ ਲੋਕਾ ਆਖੀਐ ਜੇ ਮਰਿ ਜਾਣੈ ਐਸਾ ਕੋਇ”। (ਲੋਕਾਂ ਦਾ) 
- ਵਡ ੧, ਅਲਾ ੨, ੨ : ੧ (579) 
“ਲੋਕਾ ਨ ਸਾਲਾਹਿ ਜੋ ਮਰਿ ਖਾਕੁ ਥੀਈ। ? (ਲੋਕਾਂ ਨੂੰ) 
- ਸੂਹੀ ੩, ਅਸ ੩, ੧ : ੨ (755) 


(1) ਲੋਕਾਂ ਦੇ 
“'ਇੰਦੁ ਵਰਸੈ ਕਰਿ ਦਇਆ ਲੋਕਾਂ ਮਨਿ ਉਪਜੈ ਚਾਉ। ” 
- ਮਲਾ ੧, ਵਾਰ ੧੮ਸ, ੩, ੨ : ੧ (1285) 
(2) ਬਹੁਤ ਸਾਰੇ ਲੋਕ, ਲੋਕ ਦਾ ਬਹੁਵਚਨ 
“ਫੜੁ ਕਰਿ ਲੋਕਾਂ ਨੋ ਦਿਖਲਾਵਹਿ ਗਿਆਨੁ ਧਿਆਨੁ ਨਹੀ ਸੂਝੈ । ” 
- ਮਲਾ ੧, ਵਾਰ ੨ਪਸ, ੧, ੨ : ੫ (1289) 
(3) ਲੋਕਾਂ ਨੂੰ, ਲੋਕਾਂ ਲਈ 
“ਫਰੀਦਾ ਲੋਕਾਂ ਆਪੋ ਆਪਣੀ ਮੈ ਆਪਣੀ ਪਈ। ” 
- ਸਲੋ ਫਰ, ੯੪ : ੨ (1382) 
“ਧਨ ਲੋਕਾਂ ਤਨੁ ਭਸਮੈ ਢੇਰੀ। ? 
- ਬਿਲਾ ੧, ਅਸ ੨, ੨ : ੨ (832) 





3900 


ਲੋਕ ਸਮੂੰਹ 
“ਸਚੁ ਸਾਹਿਬੁ ਸਤਿਗੁਰੂ ਕੈ ਵਲਿ ਹੈ ਤਾਂ ਝਖਿ ਝਖਿ ਮਰੈ ਸਭ ਲੋੌਂਕਾਈ। ” 

- ਗਉ ੪, ਵਾਰ ੧੩ਸ, ੪, ੧ : ੩ (307) 
ਲੋਕ ਸਮੂੰਹ 
“ਜੇ ਗਲ ਕਰਤੇ ਭਾਵੈ ਸਾ ਨਿਤ ਨਿਤ ਚੜੈ ਸਵਾਈ ਸਭ ਝਖਿ ਝਖਿ ਮਰੈ 
ਲੋਕਾਈ। ” 

- ਬਿਲਾ ੪, ਵਾਰ ੪ : ੫ (850) 
ਸੰਸਾਰੀ ਰੀਤ ਨੂੰ ਪੂਰਿਆਂ ਕਰਨ ਵਾਲੇ, ਦਿਖਾਵੇ ਦੇ 
“ਅਵਰਿ ਕਰਮ ਸਭਿ ਲੋਕਾਚਾਰ। ”” 

- ਬਿਲਾ ੫, ੧੧, ੨ : ੧ (804) 
ਲੋਕ “ ਆਚਾਰ, ਦਿਖਾਵਾ, ਲੋਕ ਰੀਤ 
“ਪਰਹਰੁ ਲੋਭੁ ਅਰੁ ਲੋਕਾਚਾਰੁ । ? 

- ਗਉ ਕਬ, ੬, ੨ : ੧ (324) 
ਲੋਕਾਂ ਦੀ, ਦੁਨਿਆਵੀ 
“ਸਭ ਚੂਕੀ ਕਾਣਿ ਲੋਕਾਣੀ। ” 

- ਸੋਰ ੫, ੫੫, ੨ : ੧ (622) 
ਲੋਕਾਂ ਦੀ, ਦੁਨਿਆਵੀ 
“ਅਨਦਿਨੁ ਸਿਮਰਹ ਨਾਮੁ ਤਜਿ ਲਾਜ ਲੋਕਾਣੀਆ। ”? 

- ਆਸਾ ੫, ੧੧੩, ੧ : ੨ (399) 
ਗੈਰ ਲੋਕ, ਓਪਰੇ ਬੰਦੇ 
“ਨਾਨਕ ਠਾਕੁਰ ਮੀਤ ਹਮਾਰੇ ਹਮ ਨਾਹੀ ਲੋਕਾਣੇ । ”” 

- ਆਸਾ ੧, ਛੰਤ ੧, ੪ : ੬ (436) 


ਲੋਕਾਂ ਨੂੰ, ਬ੍ਰਹਮੰਡ ਦੇ ਭਾਗਾਂ ਨੂੰ 
“ਰਿਧਿ ਬਸੈ ਬਾਂਵਾਂਗਿ ਜੁ ਤੀਨਿ ਲੋਕਾਂਤਰ ਮੋਹੈ । ” 
- ਸਵ ੩, ੯ : ੨ (1394) 
ਲੋਕਾਂ ਦੀ, ਦੁਨਿਆਵੀ 
“ਮਨੁ ਤਨੁ ਅਰਪਿ ਤਜਿ ਲਾਜ ਲੋਕਾਨੀ। ” 


- ਸੂਹੀ ੫, ੩, ੧ : ੨ (737) 


(1) ਲੋਕਾਂ ਦੇ 
“ਕਬ ਕੋਊ ਲੋਗਨ ਕਉ ਪਤੀਆਵੈ ਲੋਕਿ ਪਤੀਣੈ ਨਾ ਪਤਿ ਹੋਇ। ” 

- ਆਸਾ ੪, ੬੨, ੪ : ੧ (368) 
(2) ਦੁਨੀਆ ਵਿਚ, ਜਗਤ ਵਿਚ 
“ਇਹ ਲੋਕਿ ਪਰਲੋਕਿ ਸੰਗਿ ਸਹਾਈ ਜਤ ਕਤ ਮੋਹਿ ਰਖਵਾਲੇ। ”” 

- ਧਨਾ ੫, ੩੨, ੧ : ੨ (679) 
(1) (ਸੰ.) ਦੇਵ ਲੋਕ ਦੇ ਨਿਵਾਸੀ, ਦੇਵਤੇ 





3901 


“ਇਕ ਲੋਕੀ ਹੋਰੁ ਛਮਿਛਰੀ ਬ੍ਰਾਹਮਣੁ ਵਟਿ ਪਿੰਡੁ ਖਾਇ। ” 
- ਆਸਾ ੧, ੩੨. ੪ : ੧ (358) 
(2) ਲੋਕਾਂ ਨੇ 
“ਦੂਜੈ ਲੋਕੀ ਬਹੁਤੁ ਦੁਖੁ ਪਾਇਆ। ” 
੍‌੍ - ਬਸੰ ੩, ੪, ੧: ੩ (1173) 


- ਗਉਂ ੫, ੧੧੪, ੩ : ੨ (188) 


(1) ਲੋਕਾਈ, ਜਨ ਸਮੂੰਹ, ਲੋਕ 
“ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਖੇ ਭਾਉ। ” 
- ਸਿਰੀ ੧, ੧, ੩: ੧(14) 
(2) ਨਿਵਾਸ ਸਥਾਨ, ਦੁਨੀਆ 
“ਜੀਤਹਿ ਜਮ ਲੋਕੁ ਪਤਿਤ ਜੇ ਪ੍ਰਾਣੀ ਹਰਿ ਜਨ ਸਿਵ ਗੁਰ ਗ੍ਰਾਨਿ ਰਤੇ। ” 
- ਸਵ ੪, ਗਯੰ ੨ : ੪ (1401) 


- ਰਾਮ ੫. ੪੯, ੧ : ੧ (898) 


“ਸਚਿ ਰਹਸੇ ਪੂਰੇ ਹਰਿ ਲੋਗ। ” 


- ਗਉਂ ੧, ੬, ੫ : ੨ (153) 
“ਵਡੇ ਵਡੇ ਜੋ ਦੀਸਹਿ ਲੋਗ। ”” 
- ਗਉ ੫, ੧੧੩, ੧ : ੧ (188) 
“ਐਜੀ ਨ ਹਮ ਉਤਮ ਨੀਚ ਨ ਮਧਿਮ ਹਰਿ ਸਰਣਾਗਤਿ ਹਰਿ ਕੇ ਲੋਗ। ”” 
- ਗੂਜ ੧, ਅਸ ੪, ੧ : ੧ (504) 
““ਸਿਚੰਹਿ ਦਰਬੁ ਦੇਹਿ ਦੁਖੁ ਲੋਗ। ” (ਲੋਕਾਂ ਨੂੰ) 
- ਰਾਮ ੫, ੨੩, ੧ : ੧ (889) 
(2) ਜਨ 
“ਪੰਚ ਲੋਗ ਸਭ ਹਸਣ ਲਗੇ ਤਪਾ ਲੋਭਿ ਲਹਰਿ ਹੈ ਗਾਲਿਆ। ”? 
- ਗਉ ੪, ਵਾਰ ੩੦ਸ, ੪, ੧: ੩ (315) 
(3) ਲੋਕ, ਬੁਹਮੰਡ ਦੇ ਭਾਗ 
“ਨਾਮੁ ਨਿਧਾਨੁ ਧਿਆਨ ਅੰਤਰ ਗਤਿ ਤੇਜ ਪੁੰਜ ਤਿਹੁ ਲੋਗ ਪੁਗਾਸੇ । ? 
- ਸਵ ੪, ਮਥੁ ੬ : ੧ (1404) 


- ਗਉ ਕਬ, ੩, ੧ : ੨ (324) 
“ਪੰਡਿਤ ਲੋਗਹ ਕਉ ਬਿਉਹਾਰ। ” (ਲੋਕਾਂ ਨੂੰ ਅਖਰ ਦਸਨੇ) 
- ਗਉਂ ਕਬ, ਬਾਅ ੪੫ : ੫ (343) 





3902 


ਪਖ ੪ _(? 


<ਉਹਾ ਕਾਮਿ ਨ ਆਵੈ ਇਹ ਬਿਧਿ ਓਹੁ ਲੋਗਨ ਹੀ ਪਤੀਆਵੈ । ” 
ਵਿ - ਗਉ ੫, ੧੬੪", ੨ : ੨ (216) 
“ਚੀਤਿ ਆਵੈ ਤਾਂ ਸਦਾ ਦਇਆਲਾ ਲੋਗਨ ਕਿਆ ਵੇਚਾਰੇ। ” (ਲੋਕ) 
- ਆਸਾ ੫, ੪੯, ੧ : ੧ (383) 
“ਲੋਗਨ ਰਾਮੁ ਖਿਲਉਨਾ ਜਾਨਾਂ। ” (ਲੋਕਾਂ ਨੇ) 
- ਭੈਰ ਕਬ, ੬, ੧: ੨ (1158) 


- ਮਾਝ ੫. ੧੦, ੩ 2 ੧ (97) 


- ਗਉ ੫. ਅਸ ੪, ੪ : ੪ (237) 
“ਦੁਤੀਆ ਤਿਆਗੀ ਲੋਗਾ ਰੀਤਿ। ” (ਲੋਕ-ਰੀਤ) 
- ਆਸਾ ੫, ੨, ੨ : ੨ (370) 
“ਤ੍ਰਿਬਿਧਿ ਲੋਗਾ ਤ੍ਰਿਬਿਧਿ ਜੋਗਾ। ” (ਭਾਵ ਸੰਸਾਰੀ) 
- ਰਾਮ ੧, ਅਸ ੨, 2 : ੧ (903) 
(3) ਹੇ ਭਗਤੋ1 ਹੇ ਲੋਕੋ ! 
“ਹਰਿ ਕੇ ਲੋਗਾ ਮੋ ਕਉ ਨੀਤਿ ਡਸੈ ਪਟਵਾਰੀ। (ਹੇ ਭਗਤ ਜਨੋ !) 


- ਸੂਹੀ ਕਬ, ੫, ੧ : ੧ (793) 
“ਕਬ ਕਉ ਡਹਕਾਵਉ ਲੋਗਾ ਮੋਹਨ ਦੀਨ ਕਿਰਪਾਈ। ”” 
- ਮਾਰੂ ੫, ੨੦, ੧ : ੧ (1005) 


“ਗੁਰ ਕੈ ਸੰਗਿ ਤਰਿਆ ਸਭੁ ਲੋਗੁ । ” 
- ਗਉਂ ੫, ਅਸ ੮, ੫ : ੨ (239) 
“ਨਿਹਕੇਵਲੂ ਰਾਜਨ ਸੁਖੀ ਲੋਗੁ। ” (ਭਾਵ ਪਰਜਾ) 
- ਬਸੰ ੧, ਅਸ ੧, ੭ : ੨ (1190) 
(2) ਬ੍ੁਹਮੰਡ ਦਾ ਭਾਗ 
“ਮੁਖ ਉਜਲ ਮਨੁ ਨਿਰਮਲ ਹੋਈ ਹੈ ਤੇਰੋ ਰਹੈ ਈਹਾ ਊਹਾ ਲੋਗੁ । ” 
- ਟੋਡੀ ੫, ੮, ੧ : ੨ (713) 
(3) ਭਾਵ ਲੋਕ - ਲਾਜ 
“ਮੋਹੁ ਸੋਗੁ ਰੋਗੁ ਲੋਗੁ ਨ ਬਿਆਪੈ ਤਹ ਹਰਿ ਹਰਿ ਹਰਿ ਰਸ ਭੋਗਨੀ। ” 
- ਰਾਮ ੫, ੩, ੧"; ੨ (883) 
(4) ਸੇਵਕ, ਭਗਤ, ਜਨ 
“ਹਰਿ ਸੇਵੇ ਸੋ ਹਰਿ ਕਾ ਲੋਗੁ । ? 
- ਬਸੰ ੩, ੩, ੧: ੧(1172) 


(1) ਲੋਚਾ, ਇਛਾ, ਖਾਹਿਸ਼, ਉਮੰਗ, ਮੁਰਾਦ 
“ਕਰਿ ਕਿਰਪਾ ਲੋਚ ਪੂਰਿ ਹਮਾਰੀ। ” 





3903 


- ਗਉ ੪, ੪੨, ੧ : ੨ (164) 
(2) ਚਾਹ, ਸਿਕ, ਤਾਂਘ 
“ਦਇਆ ਕਰਹੁ ਹਰਿ ਦਰਸੁ ਦਿਖਾਵਹੁ ਮੇਰੈ ਮਨਿ ਤਨਿ ਲੋਚ ਘਣੇਰੀ। ” 
- ਗਉ ੪, ੫੮, ੪ : ੨ (170) 
“ਮੇਰੈ ਹੀਅੰਰੈ ਲੋਚ ਲਗੀ ਪ੍ਰਭ ਕੇਰੀ ਹਰਿ ਨੈਨਹੁ ਹਰਿ ਪਭ ਹੇਰਾ। ? 
- ਟੋਡੀ ੪, ੧, ੧: ੧(711) 
(3) ਪ੍ਰੀਤ, ਲਗਨ 
“ਤੂੰ ਆਪੇ ਦਾਤਾ ਪ੍ਰਭੁ ਅੰਤਰਜਾਮੀ ਕਰਿ ਕਿਰਪਾ ਲੋਚ ਮੇਰੈ ਮਨਿ ਲਾਈ। ” 
- ਗੂਜ ੪, ੪, ੨ : ੧ (493) 
“ਸੈ ਮਨਿ ਤਨਿ ਲੋਚ ਲਗੀ ਹਰਿ ਸੇਤੀ ਪ੍ਰਭਿ ਲੋਚ ਪੂਰੀ ਸਤਿਗੁਰ ਸਰਣਾਈ। ”” 
- ਗੂਜ ੪, ੪, ੨ : ੨ (493) 
(ਦੂਜੀ ਲੋਚ ਦਾ ਅਰਥ “ਲੋਚਾ”, “ਉਮੰਗ”, “ਇਛਾ” ਹੈ) 


“ਹਮ ਬਹੁ ਪ੍ਰੀਤਿ ਲਗੀ ਪਰ੍ਭ ਸੁਆਮੀ ਹਮ ਲੋਚਹ ਪ੍ਰਭੁ ਦਿਖਨਥੇ । ? 
- ਕਲਿ ੪, ੩, ੨ : ੧ (1320) 


< 


ਲੋਚਦੇ ਹਨ, ਚਾਹੁੰਦੇ ਹਨ 
“ਜੈ ਜੈ ਕਾਰੁ ਜਗਤੁ ਮਹਿ ਲੋਚਹਿ ਸਭਿ ਜੀਆ। ”? 


- ਬਿਲਾ ੫, ੩੦, ੧ : ੧ (808) 


€) 


ਚਾਹੁੰਦਾ, ਤਾਂਘਦਾ, ਸਿਕ ਕਰਦਾ 
“ਸਤਿਗੁਰ ਨੋ ਸਭ ਕੋ ਲੋਚਦਾ ਜੇਤਾ ਜਗਤੁ ਸਭੁ ਕੋਇ। ”” 
- ਸਿਰੀ ੪, ੬੮, ੩:੧੬41) 
ਤਾਂਘਦੀ, ਸਿਕਦੀ, ਚਾਹੁੰਦੀ 
“ਸਹਜੈ ਨੋ ਸਭ ਲੋਚਦੀ ਬਿਨੁ ਗੁਰ ਪਾਇਆ ਨ ਜਾਇ। ” 
- ਸਿਰੀ ੩, ੨੩, ੧ : ੧ (68) 


“ਸੁਰਿ ਨਰ ਮੁਨਿ ਜਨ ਲੋਚਦੇ ਸੋ ਸਤਿਗੁਰਿ ਦੀਆ ਬੁਝਾਇ ਜੀਉ। ”” 
- ਸਿਰੀ ੧, ਅਸ ੨੮, ੪ : ੩ (72) 
“ਲੋਚਨ ਸੁਮਹਿ ਬੁਧਿ ਬਲ ਨਾਠੀ ਤਾ ਕਾਮੁ ਪਵਸਿ ਮਾਧਾਣੀ। ”? 
- ਸਿਰੀ ਬੇਣੀ, ੧, ੪ : ੨ (93) 


“ਓਇ ਲੋਚਨਿ ਓਨਾ ਗੁਣੈ ਨੋ ਓਇ ਅਹੰਕਾਰਿ ਸੜੰਦੇ। ” 
- ਗਉਂ ੪, ਵਾਰ ੧੨ : ੫ (306) 
(1) ਇਛਾ, ਚਾਹ, ਖਾਹਿਸ਼, ਉਮੰਗ, ਮਨਸਾ 
“ਹਰਿ ਲੋਚਾ ਪੂਰਨ ਮੇਰੀਆ। ” 
- ਸਿਰੀ ੫, ਅਸ ੨੯, ੧੫ : ੨ (74) 





3904 


(2) ਅਖਾਂ ਨਾਲ 
“ਲੋਚਾ ਸਮਸਰਿ ਇਹੁ ਬਿਉਹਾਰਾ। ” 
- ਗਉ ਕਬ, ੧੮, ੩ : ੩ (327) 


“ਬਿਨੁ ਕਰਮਾ ਕਿਛੂ ਨ ਪਾਈਐ ਜੇ ਬਹੁਤੁ ਲੋਚਾਹੀ। ” 
- ਮਾਰੂ ੩, ਵਾਰ ੧੬ : ੩ (1092) 


“ਜੇ ਸਉ ਲੋਚਿ ਲੋਚਿ ਖਾਵਾਇਆ। ”? 
- ਭੈਰ ੫, ੫, ੧: ੧(1136) 


“ਜੇ ਹਰਿ ਹਰਿ ਕੀਚੈ ਬਹੁਤੁ ਲੋਚੀਐ ਕਿਰਤੁ ਨ ਮੇਟਿਆ ਜਾਇ। ”? 
- ਸਿਰੀ ੩, ਅਸ ੧੯, ੩ : ੧ (65) 


““ਸੰਕਰੁ ਨਾਰਦੁ ਸੇਖ ਨਾਗ ਮੁਨਿ ਧੂਰਿ ਸਾਧੂ ਕੀ ਲੋਚੀਜੈ । ” 
- ਕਲਿ ੪, ਅਸ ੬, ੧: ੧ (1326) 


(1) ਚਾਹੈ, ਤਾਂਘ ਕਰੇ, ਇਛਾ ਕਰੇ 
“ਬਿਨੁ ਗੁਰ ਭਗਤਿ ਨ ਪਾਈਐ ਜੇ ਲੋਚੈ ਸਭੁ ਕੋਇ। ” (ਢੂੰਡੇ) 
= ਸਿਰੀ ੩, ੪੭, ੧ : ੨ (31) 
“ਮੇਰਾ ਮਨੁ ਲੋਚੈ ਗੁਰ ਦਰਸਨ ਤਾਈ। ” 
- ਮਾਝ ੫. ੮, ੧: ੧ (96) 
“ਕਿਰਸਾਣੀ ਕਿਰਸਾਣੁ ਕਰੇ ਲੋਚੈ ਜੀਉ ਲਾਇ। ” (ਜੀ ਕਰ ਕੇ ਚਾਹੁੰਦਾ ਹੈ) 
- ਗਉਂ ੪, ੪੭, ੧: ੧ (166) 
(2) ਭਾਵ ਪਿਆਰ ਕਰੇ, ਚਾਹ ਕਰੇ 
“ਗੁਰਸਿਖਾਂ ਅੰਦਰਿ ਸਤਿਗੁਰੂ ਵਰਤੈ ਜੋ ਸਿਖਾਂ ਨੇ ਲੋਚੈ ਸੋ ਗੁਰ ਖੁਸੀ ਆਵੈ। ” 
- ਗਉ ੪, ਵਾਰ ੩੨ਸ, ੪, ੨ : ੨ (317) 
ਲੋਟ ਪੋਟ ---- ਲੇਟ ਕੇ ਪੋਟਲੀ ਦੇ ਸ਼ਕਲ ਬਣਿਆ ਭਾਵ ਬੇਹੋਸ਼, ਬੇਸੁਰਤ ਹੋਇਆ 
“ਹਉ ਆਕਲ ਬਿਕਲ ਭਈ ਗੁਰ ਦੇਖੇ ਹਉ ਲੋਟ ਪੋਟ ਹੋਇ ਪਈਆ। ”” 
- ਬਿਲਾ ੪, ਅਸ ੫, ੧ : ੨ (836) 


“ਗਲੀ ਜਿਨ੍ਹਾ ਜਪਮਾਲੀਆ ਲੋਟੇ ਹਥਿ ਨਿਬਗ । ”” 
- ਆਸਾ ਕਬ, ੨, ੧ : ੨ (475) 


ਲੂਣ, ਨਮਕ 
“ਫਰੀਦਾ ਇਕਨਾ ਆਟਾ ਅਗਲਾ ਇਕਨਾ ਨਾਹੀ ਲੋਣੁ। ? 
- ਸਲੋ ਫਰ, ੪੪ : ੧ (1380) 





3905 


“ਜਿਉ ਸਾਸ ਬਿਨਾ ਮਿਰਤਕ ਕੀ ਲੋਥਾ। ”” 
- ਗਉ ੫. ਸੁਖ ੧੩, ੫ : ੬ (280) 


“ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ। ”” 

- ਗੋਂਡ ਨਾਮ, ੭, ੧ : ੧ (875) 
ਲੂਣ, ਨਮਕ 
““ਜੈਹਹਿ ਆਟਾ ਲੋਨ ਜਿਉ ਸੋਨ ਸਮਾਨਿ ਸਰੀਰੁ। ” 

- ਸਲੋ ਕਬ, ੧੧੭ : ੨ (1370) 


“ਤੇ ਗਰਭ ਜੋਨੀ ਗਾਲੀਅਹਿ ਜਿਉ ਲੋਨੁ ਜਲਹਿ ਗਲਾਇਓ। ” 

- ਮਾਲੀ ੪, ੩, ੩ : ੨ (985) 
“ਤਿਸਹਿ ਤਿਆਗਿ ਮਾਨੁਖੁ ਜੇ ਸੇਵਹੁ ਤਉ ਲਾਜ ਲੋਨੁ ਹੋਇ ਜਾਈਐ। ”” (ਲਾਜ ਨਾਲ 
ਲੂਣ ਵਤ ਹੋ ਜਾਈਦਾ ਹੈ ਭਾਵ ਸ਼ਰਮ ਨਾਲ ਘੁਲ ਘੁਲ ਮਰੀਦਾ ਹੈ) 

- ਸਾਰ ੫, ੪੯, ੧: ੨ (1214) 


“ਸੂੰਜੀ ਪਾਪ ਲੋਭ ਕੀ ਕੀਤੁ । ” 


- ਗਉ ੧, ੭, ੧: ੩ (153) 


ਲੋਭਈਆ --- ਲੋਭ, ਲਾਲਚ 
“ਕਰਿ ਕਰਿ ਕਿਰਿਆਚਾਰ ਵਧਾਏ ਮਨਿ ਪਾਖੰਡ ਕਰਮੁ ਕਪਟ ਲੋਭਈਆ। ”? 
- ਬਿਲਾ ੪, ਅਸ ੬, ੬ : ੧ (837) 


< 


ਲੋਭ, ਲਾਲਚ 
“ਲੋਭਨ ਮਹਿ ਲੋਭੀ ਲੋਭਾਇਓ ਤਿਉ ਹਰਿ ਰੰਗਿ ਰਚੇ ਗਿਆਨੀ। ” 
- ਸੋਰ ੫, ੧੬, ੧: ੨ (613) 


- ਗਉਂ ੫, ੮੮, ੧: ੪ (182) 


- ਆਸਾ ੩, ੪੫, ੨ : ੨ (362) 


“ਲੋਭਨ ਮਹਿ ਲੋਭੀ ਲੋਭਾਇਓ ਤਿਉ ਹਰਿ ਰੰਗਿ ਰਚੇ ਗਿਆਨੀ। ” 
- ਸੋਰ ੫, ੧੬, ੧: ੨ (613) 
ਲੋਭਾਇਆ --- ਮੋਹਿਆ ਗਿਆ, ਆਕਰਸ਼ਤ ਹੋਇਆ 
“ਇਕੁ ਵਿਸਾਰਿ ਦੂਜੈ ਲੋਭਾਇਆ। ” 





3906 


- ਮਾਝ ੩, ਅਸ ੪, ੨ : ੨ (111) 
=<= ਮੋਹੀ ਜਾ ਕੇ, ਲਲਚਾ ਕੇ 
“ਜੈਸੇ ਮੀਨੁ ਰਸਨ ਸਾਦਿ ਬਿਨਸਿਓ ਓਹੁ ਮੂਠੌ ਮੂੜ ਲੋਭਾਇਲੇ। ” 


- ਗੋਂਡ ੫, ੨, ੩ £ 


“ਇਹੁ ਮਨੁ ਰਾਜਾ ਲੋਭੀਆ ਲੁਭਤਉ ਲੋਭਾਈ। ”” 
- ਆਸਾ ੧, ਅਸ ੧੫. ੩ : ੧ (419) 


“ਜੈਸੇ ਮੀਠੈ ਸਾਦਿ ਲੋਭਾਏ ਝੂਠ ਧੰਧਿ ਦੁਰਗਾਧੇ। ” 
- ਆਸਾ ੫, ੧੨੬, ੨ 2 ੨ (403) 


“ਏਕੁ ਨ ਚੇਤਹਿ ਦੂਜੈ ਲੋਭਾਹਿ। ” 
- ਬਿਲਾ ੩, ਵਾ ੨, ੮ : ੨ (842) 


“ਹਰਿ ਰਸੁ ਚਾਹੇ ਪਿਿਅ ਪ੍ਰਿਅ ਮੁਖਿ ਟੇਰੈ ਜਿਉ ਅਲਿ ਕਮਲਾ ਲੋਭਾਂਗੇ। ” 
- ਸਾਰ ੫, ੨੮, ੧: ੨ (1210) 


“ਦੇਖਿ ਕੁੰਟਬੁ ਮੋਹਿ ਲੋਭਾਣਾ ਚਲਦਿਆ ਨਾਲਿ ਨ ਜਾਈ। ” 

- ਸਿਰੀ ੩, ੪੮, ੩ : ੧ (32) 
ਲੁਭਾਇਮਾਨ ਹੋਏ, ਮੋਹੇ ਗਏ, ਆਕਰਸ਼ਤ ਹੋਏ, ਰਚ ਗਏ 
“ਮਾਇਆ ਮੋਹਿ ਦੂਜੈ ਲੋਭਾਣੀ। ” 

- ਆਸਾ ੩, ੨੪, ੩ : ੨ (423) 
ਲੁਭਾਇਮਾਨ ਹੋਏ, ਆਕਰਸ਼ਤ ਹੋਏ, ਖਿਚੇ ਗਏ 
“ਅੰਮ੍ਰਿਤੁ ਛੋਡਿ ਬਿਖਿਆ ਲੋਭਾਣੇ ਸੇਵਾ ਕਰਹਿ ਵਿਡਾਣੀ। ”? 

- ਸਿਰੀ ੩, ੪੫, ੧:੧(31) 


- ਗੂਜ ਜੈਦੇ, ੧, ੩ : ੧ (526) 


“ਸਾਂ ਭਚਮ ਬਿਕਾਰ ਮੋਹ ਇਨ ਮਹਿ ਲੋਭਾਨਾ। ” 
- ਬਿਲਾ ੫, ੫੭, ੨ : ੧ (815) 


“ਪੁਤ੍ਰਿ ਕਲਤ੍ਰਿ ਮੋਹਿ ਲਪਟਿਆ ਵਣਜਾਰਿਆ ਮਿਤ੍ਰਾ ਅੰਤਰਿ ਲਹਰਿ ਲੋਭਾਨੁ । ” 
- ਸਿਰੀ ੫, ਪਹ ੪, ੩ : ੨ (598) 





3907 


“ਨਾਮੁ ਵਿਸਾਰਿ ਅਨਰਸ ਲੋਭਾਨੇ ਫਿਰਿ ਪਛੁਤਾਹਿ ਅਭਾਗਾ। ” 
- ਸੋਰ ੧, ੧੦, ੧ : ੨ (598) 


ਲੁਭਾਇਮਾਨ ਹੋਇਆ 
“ਮਾਈ ਮਾਗਤ ਤ੍ਰੈ ਲੋਭਾਵਹਿ। ? 


- ਰਾਮ ੧, ਅਸ ੨, ੪ : ੨ (903) 
ਲੁਭਾਇਮਾਨ ਹੁੰਦਾ ਹੈ, ਮੋਹ ਧਾਰਨ ਕਰਦਾ ਹੈ 
“ਇਹੁ ਸੰਸਾਰੁ ਸਗਲ ਹੈ ਸੁਪਨੋ ਦੇਖਿ ਕਹਾ ਲੋਭਾਵੈ । ” 
= ਸਾਰ ੯, ੩, ੧ 2 ੧ (1231) 
ਲਾਲਚ ਨੇ 
“ਧਨਿ ਜੋਬਨਿ ਜਗੁ ਠਗਿਆ ਲਬਿ ਲੋਭਿ ਅਹੰਕਾਰਿ। ? 
- ਸਿਰੀ ੧, ਅਸ ੧੩, ੧: ੨ (61) 
ਲੁਭਾਇਮਾਨ ਹੋਣਾ, ਲਲਚਾਨਾ 
“ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨਦਿਨੁ ਮੋਹਿ ਆਹੀ ਪਿਆਸਾ। ”” 
- ਧਨਾ ੧, ਸੋਹ ੩, ੪ : ੧ (13) 
ਲਾਲਚੀ, ਲਾਲਚ ਕਰਨ ਵਾਲਾ 
“ਜਿਉ ਸਾਹਿਬੁ ਰਾਖੇ ਤਿਉ ਰਹੈ ਇਹੁ ਲੋਭੀ ਕਾ ਜੀਉ ਟਲਪਲੈ । ” 
- ਸਿਰੀ ੧, ੩੩, ੧ : ੨ (25) 
ਲੋਭ ਕਰਨ ਵਾਲਾ, ਲਾਲਚੀ 
“ਕੋਈ ਜਿ ਮੂਰਖੁ ਲੋਭੀਆ ਮੂਲਿ ਨ ਸੁਣੀ ਕਹਿਆ। ” 
- ਗਉ ੫, ੧੬੯”, ੨ : ੨ (218) 
ਲਾਲਚੀਆਂ ਦੇ 
“ਮੂਹ ਕਾਲੇ ਤਿਨ ਲੋਭੀਆਂ ਜਾਸਨਿ ਜਨਮੁ ਗਵਾਇ। ” 
- ਸਲੋ ੩, ੪੦ : ੪ (1417) 
ਲਾਲਚੀ 
“ਜਿਉ ਲੋਭੀਐ ਧਨੁ ਦਾਨੁ । ? 
- ਬਿਲਾ ੫, ਅਸ ੨, ੭ : ੨ (838) 


ਲਾਲਚ 
“ਕਾਮੁ ਕ੍ਰੋਧ ਲੋਭੁ ਬਿਨਸਿਆ ਤਜਿਆ ਸਭੁ ਅਭਿਮਾਨੁ । ” 
- ਸਿਰੀ ੫, ੮੧, ੨ : ੪ (46) 
ਲੋਭ ਵਿਚ, ਲਾਲਚ ਵਿਚ 
“ਏਹੁ ਮਨੋਂ ਮੂਰਖੁ ਲੋਭੀਆ ਲੋਭੇ ਲਗਾ ਲੁਂਭਾਨੁ । ” 
- ਸਿਰੀ ੧, ੧੯, ੧ : ੧ (21) 





3908 


“ਕਛੂਆ ਕਹੈ ਅੰਗਾਰ ਭਿ ਲੋਰਉ ਲੂਕੀ ਸਬਦੁ ਸੁਨਾਇਆ। ” 
- ਆਸਾ ਕਬ, ੬, ੪ : ੨ (477) 


“ਜੀਵਨ ਲੋਰਹਿ ਭਰਮ ਮੋਹ ਨਾਨਕ ਤੇਊ ਗਵਾਰ। ”” 

- ਗਉ ੫. ਬਾਅ ੨੧ਸ : ੨ (254) 
ਲਭਦਾ ਹੈ, ਚਾਹੁੰਦਾ ਹੈ, ਇਛਾ ਕਰਦਾ ਹੈ 
“ਅਗਿਆਨੀ ਮਾਨੁਖੁ ਭਇਆ ਜੋ ਨਾਹੀ ਸੋ ਲੋਰੈ। ? 

- ਗਉ ੫, ੧੫੦", ੧ : ੧ (212) 


“ਗੁਰੁ ਗੁਰੁ ਕਰਤ ਮਨੁ ਲੋਰੋ। ”(ਮਨ ਨੂੰ ਲੋੜ ਹੈ) 
- ਕਾਨ ੫, ੪੩, ੧" : ੨ (1306) 


“ਸਗਲ ਪਰਾਧ ਦੇਹਿ ਲੋਰੋਨੀ। ” 
- ਭੈਰ ੫, ੧, ੩ : ੧ (1136) 


“ਜੇ ਲੋੜਹਿ ਵਰੁ ਕਾਮਣੀ ਨਹ ਮਿਲੀਐ ਪਿਰ ਕੂਰਿ। ” 

- ਸਿਰੀ ੧, ੯, ੧: ੨ (17) 
“ਕੀਤਾ ਲੋੜਹਿ ਸੋ ਪੁਭਿ ਹੋਇ।” 

- ਸੂਹੀ ੫, ੨, ੧ : ੧ (736) 


(2) ਲਭਦਾ ਹੈ', ਢੂੰਡਦਾ ਹੈ 
“ਫਰੀਦਾ ਹਉ ਲੋੜੀ ਸਹੁ ਆਪਣਾ ਤੂ ਲੋੜਹਿ ਅੰਗਿਆਰ। ” 
- ਸਲੋ ਫਰ, ੪੩ : ੨ (1380) 


ਚਾਹੋ, ਇਛਹੁ 
“ਜੇ ਆਤਮ ਕਉ ਸੁਖੁ ਸੁਖੁ ਨਿਤ ਲੋੜਹੁ ਤਾਂ ਸਤਿਗੁਰ ਸਰਨਿ ਪਵੀਜੈ । ” 
- ਕਲਿ ੪, ਅਸ ੬, ੫ : ੨ (1326) 


“ਬਿਨਵੰਤਿ ਨਾਨਕੁ ਕੰਤੁ ਮਿਲਿਆ ਲੋੜਤੇ ਹਮ ਜੈਸਾ। ? 
- ਗਉ ੫. ਛੰਤ ੧, ੩ : ੬ (247) 
ਚਹੁੰਨ, ਇਛਾ ਕਰਨ 
“ਕੀਤਾ ਲੋੜਨਿ ਸੋਈ ਕਰਾਇਨਿ ਦਰਿ ਫੇਰੁ ਨ ਕੋਈ ਪਾਇਦਾ। ?” 
- ਮਾਰੂ ੫, ਸੋਲਾ ੫, ੧੦ : ੩ (1076) 


ਲਭ, ਢੂੰਡ 
“ਐਸਾ ਸਤਗੁਰੁ ਲੋੜਿ ਲਹੁ ਜਿਦੂ ਪਾਈਐ ਸਚੁ ਸੋਇ। ” 
ਨ - ਸਿਰੀ ੩, ੪੪, ੩ : ੨ (30) 
“ਸੈ ਮਨੁ ਤਨੁ ਖੋਜਿ ਖੋਜੇਦਿਆ ਸੋ ਪ੍ਰਭੁ ਲਧਾ ਲੋੜਿ। ” (ਢੂੰਡ ਕੇ) 
- ਗਉ ੪, ਵਾਰ ੨੪ਸ, ੪, ੧: ੧ (313) 





3909 


“ਅਖੀ ਲੋੜੀ ਨ ਲਹਾ ਹਉ ਚੜਿ ਲੰਘਾ ਕਿਤੁ।  (ਟੋਲਦਾ ਹਾਂ) 
- ਸੂਹੀ ੧, ੩, ੫ : ੨ (729) 
“ਅਸ ਪਿਆਸੀ ਪਿਰ ਕਉ ਲੋੜੀ। ” (ਲਭਦੀ ਹਾਂ, ਇਛਕ ਹਾਂ) 
- ਸ਼ੂਹੀ ੫, ੪, ੧ : ੪ (737) 
(2) ਚਾਹੀ 
“ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤਿ ਪੂਰੀ ਪਰਧਾਨੇ। ” 
- ਸੂਹੀ ੧, ਛੰਤ ੧, ੪ : ੩ (764) 
ਲੋੜੀਅਹਿ --- ਚਾਹੀਏ, ਲਭੀਦੇ ਹਨ 
“ਜਿਸੁ ਸਰਬ ਸੁਖਾ ਫਲ ਲੋੜੀਅਹਿ ਸੋ ਸਚੁ ਕਮਾਵਉ। ” 
- ਗਉਂ ੪, ਵਾਰ ੧੭ : ੧ (322) 


“ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ। ”” 
- ਸਿਰੀ ੪, ਵਾਰ ੨੦ : ੧(91) 
“ਜਿਣਿ ਜਿਣਿ ਲੈਨਿ ਰਲਾਇ ਏਹੋ ਏਨਾ ਲੋੜੀਐ। (ਚਾਹੀਦਾ ਹੈ ਭਾਵ ਇਛਾ ਹੈ) 
- ਗੂਜ ੫, ਵਾਰ ੧੫ : ੪ (522) 


“ਕਿਉ ਜੀਉ ਰਖੀਜੈ ਹਰਿ ਵਸਤੁ ਲੋੜੀਜੈ ਜਿਸ ਦੀ ਵਸਤੁ ਸੋ ਲੈ ਜਾਇ ਜੀਉ। ” 
- ਆਸਾ ੪, ਛੰਤ ੧੩, ੨ : ੩ (447) 


-<= ਲੋੜੀਂਦਾ ਹੈ, ਚਾਹੀਦਾ ਹੈ, ਦੀ ਇਛਾ ਹੈ, ਦੀ ਸਿਕ ਹੈ 
“ਲੋੜੀਦੜਾ ਸਾਜਨੁ ਮੇਰਾ। ”? 


- ਜੈਤ ੫, ੪, ੧ : ੧ (700) 
ਚਾਹੀਦਾ ਸੀ, ਦੀ ਇਛਾ (ਸਿਕ) ਸੀ 
“ਜੋ ਲੋੜੀਦਾ ਸੋਈ ਪਾਇਆ। ” 

- ਮਾਝ ੫, ੧੦, ੨ : ੨ (97) 


“ਜੋ ਲੋੜੀਦੇ ਰਾਮ ਸੇਵਕ ਸੇਈ ਕਾਂਢਿਆ। ”?” 
- ਵਡ ੫. ਛੰਤ ੨੪ਸ : ੧ (578) 


“ਤਿਸੁ ਸਰਣਾਈ ਛੁਟੀਐ ਕੀਤਾ ਲੋੜੇ ਸੁ ਹੋਇ। ? 

- ਸਿਰੀ ੫, ੮੦, ੩ : ੩ (45) 
“ਤੁਧਨੋ ਸਭ ਧਿਆਇਦੀ ਸੇ ਥਾਇ ਪਏ ਜੋ ਸਾਹਿਬ ਲੋੜੇ। (ਚਾਹੇ ਭਾਵ ਪਰਵਾਨ 
ਪਏ, ਕਬੂਲ ਹੋਏ) 

- ਗਉ ੪, ਵਾਰ ੧੧ : ੩ (306) 
“ਨਾਨਕ ਮਨਿ ਤਨਿ ਚਾਉ ਏਹੁ ਨਿਤ ਪਰ੍ਭ ਕਉ ਲੋੜੇ। ” (ਲੋਚੇ) 

- ਗਉ ੫. ਵਾਰ ੨੧ : ੫ (323) 





3910 


“ਬਹੁਤਾ ਜੀਵਣੁ ਮੰਗੀਐ ਮੁਆ ਨ ਲੋੜੈ ਕੋਇ। ” 
- ਸਿਰੀ ੧, ਅਸ ੧੫, ੬ : ੧ (63) 


“ਰੁੜੋ ਮਨੁ ਹਰਿ ਰੰਗੋ ਲੋੜੈ। ” (ਮੰਗਦਾ ਹੈ) 
- ਟੋਡੀ ੫, ੧੭, ੧ : ੧ (715) 


ਵ 


ਕਾਬੂ, ਅਧੀਨ 
“ਪੰਚ ਚੇਲੇ ਵਸ ਕੀਜਹਿ ਰਾਵਲ ਇਹੁ ਮਨੁ ਕੀਜੈ ਡੰਡਾਤਾ। ? 
- ਗਉਂ ੧, ੧੫, ੧: ੨ (155) 
ਵਸਦਾ, ਨਿਵਾਸ ਕਰਦਾ, ਸਥਿਤ ਹੁੰਦਾ 
“ਹਰਿ ਨਾਮੁ ਰਿੰਦੈ ਨ ਵਸਈ ਕਾਰਜਿ ਕਿਤੈ ਨ ਲੇਖਿ। ? 
- ਸਿਰੀ ੫, ੮੫, ੧ : ੩ (47) 


“ਆਪਣੀ ਕਿਰਪਾ ਕਰਿ ਕੈ ਵਸਸੀ ਵਣੁ ਤ੍ਰਿਣੂ ਹਰਿਆ ਹੋਇ। ”? 
- ਮਲਾ ੧, ਵਾਰ ੭ਸ, ੩, ੧: ੨ (1281) 
ਵਸਦੇ ਹਨ, ਨਿਵਾਸ ਕਰਦੇ ਹਨ, ਸਥਿਤ ਹਨ, ਰਹਿੰਦੇ ਹਨ 
“ਤਿਥੈ ਭਗਤ ਵਸਹਿ ਕੇ ਲੋਅ।” 
- ਜਪੁ ੧, ੩੭ : ੯ (8) 


“ਕਾਮੁ ਕ੍ਰੋਧੁ ਤਨਿ ਵਸਹਿ ਚੰਡਾਲ। ”” 


- ਸਿਰੀ ੧, ੨੯, ੨ : ੩ (24) 
“ਨਿਜ ਘਰਿ ਵਸਹਿ ਅੰਮ੍ਰਿਤੁ ਪੀਵਹਿ ਤਾ ਸੁਖ ਲਹਹਿ ਮਹਲੁ । ” (ਵਸੇ ਗਾ, ਰਹੇ 
ਗਾ) 
- ਸਿਰੀ ੩, ੫੯, ੧" : ੨ (37) 
“ਤੂੰ ਵਸਹਿ ਮਨ ਮਾਹਿ ਸਹਜੇ ਰਸਿ ਰਸੈ। ” (ਵਸਦਾ ਹੈ') 
- ਸੂਹੀ ੧, ਅਸ ੩, ੩ : ੨ (752) 
ਵਸੋ, ਨਿਵਾਸ ਕਰੋ 
“ਕਰਿ ਕਿਰਪਾ ਵਸਹੁ ਮੇਰੈ ਹਿਰਦੈ ਹੋਇ ਸਹਾਈ ਆਪਿ। ? 
- ਆਸਾ ੫, ੧੩੯, ੧" : ੨ (405) 
ਕਾਬੂ, ਵਸ ਵਿਚ, ਅਧੀਨ, ਅਧਿਕਾਰ ਵਿਚ 
“ਸਭ ਕੋ ਵਸਗਤਿ ਕਰਿ ਲਇਓਨੁ ਬਿਨੁ ਨਾਵੈ ਖਾਕੁ ਰਲਿਆ। ” 
- ਸਿਰੀ ੫, ੭੨, ੩ : ੨ (42) 
“ਸਭ ਕਿਛੁ ਵਸਗਤਿ ਸਾਹਿੰਬੈ ਆਪੇ ਕਰਣ ਕਰੇਵ। ” 
- ਸਿਰੀ ੫, ੭੫, ੩ : ੨ (44) 





3911 


“ਨਾਭਿ ਵਸਤ ਬ੍ਰਹਮੈ ਅੰਤੁ ਨ ਜਾਣਿਆ। ” 
- ਸਾਰ ੪, ਵਾਰ ੧ਸ, ੧, ੩ : ੫ (1237) 


“ਹਰਿ ਹਰਿ ਨਾਮੁ ਅਵਖਦੁ ਮੁਖਿ ਪਾਇਆ ਜਨ ਨਾਨਕ ਸੁਖਿ ਵਸੰਤੀ। ” 
- ਸੋਰ ੫, ੬੨, ੪ : ੩ (625) 


“ਗੁਰਮੁਖਿ ਵਸਤੁ ਵੇਸਾਹੀਐ ਸਚੁ ਵਖਰੁ ਸਚੁ ਰਾਸਿ। ”” 

- ਸਿਰੀ ੧, ੧੧, ੪ : ੧ (18) 
“ਗੁਰਮੁਖਿ ਵਸਤੁ ਪਰਾਪਤਿ ਹੋਵੈ ਚੁਣਿ ਲੈ ਮਾਣਕ ਮੋਤੀ। ” (ਨਾਮ ਪਦਾਰਥ) 

- ਰਾਮ ੧, ਓਅੰ ੨ : ੨ (930) 


ਪਦਾਰਥ, ਚੀਜਾਂ 
“ਸਭੇ ਵਸਤੂ ਕਉੜੀਆ ਸਚੇ ਨਾਉ ਮਿਠਾ। ”” 


- ਗਉ ੫, ਵਾਰ ੧੩ : ੧ (321) 


“ਵਸਤੁ ਪਖਾਲਿ ਪਖਾਲੇ ਕਾਇਆ ਆਪੇ ਸੰਜਮਿ ਹੋਵੈ। ” 
- ਮਾਝ ੧, ਵਾਰ ੪ਸ, ੧, ੨ : ੧ (139) 


---- ਵਸ ਜਾਏ 
“ਮਨਿ ਵਸੰਦੜੋ ਸਚੁ ਸਹੁ ਨਾਨਕ ਹਭੇ ਡੁਖੜੇ ਉਲਾਹਿ। ”” 
- ਜੈਤ ੫, ਵਾਰ ਪਸ, ੫, ੨ : ੨ (706) 


“ਗੁਰੁ ਨਾਨਕੁ ਤੁਠਾ ਭਾਇਰਹੁ ਹਰਿ ਵਸਦਾ ਨੇੜਾ। ” 

- ਮਾਰੂ ੫, ਵਾਰ ੧੦ : ੮ (1098) 
ਵਸਦਾ ਹੈ, ਨਿਵਾਸ ਕਰਦਾ ਹੈ 

- ਜੈਤ ੫, ਛੰਤ ੧, ੩ : ੬ (704) 


(1) ਵਸਦੀ ਰਸਦੀ ਕੀਤੀ, ਵਸਾ ਦਿੱਤੀ 
“ਧਾਰਿ ਅਨੁਗੂਹੁ ਪਾਰਬੁਹਮ ਸੁਆਮੀ ਵਸਦੀ ਕੀਨੀ ਆਪਿ। ” 
- ਟੋਡੀ ੫, ੧੪, ੧" : ੨ (714) 
(2) ਵਸੋੱ', ਆਬਾਦੀ 
“ਵਸਦੀ ਸਘਨ ਅਪਾਰ ਅਨੂਪ ਰਾਮਦਾਸ ਪੁਰ। ” 
- ਫੁਨ ੫, ੧੦ : ੩ (1362) 





4912. 


“ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰਿ ਰਾਇ। ” 
- ਮਾਝ ੫. ਬਾਰਾ ੮ : ੯ (135) 
“ਮੁਖੁ ਤਲੈ ਪੈਰ ਉਪਰੇ ਵਸੰਦੋ ਕੁਹਥੜੈ ਥਾਇ। ” 
- ਜੈਤ ੫, ਵਾਰ ੨ਸ, ੫, ੨ : ੧ (706) 


ਵਸਦੇ 
“ਜੋ ਜੀਅ ਹਰਿ ਤੇ ਵਿਛੁੜੇ ਸੇ ਸੁਖਿ ਨ ਵਸਨਿ ਭੈਣ।” 
- ਮਾਝ ੫, ਦਿਨ ੧ : ੪ (136) 


“ਜਨ ਨਾਨਕ ਕਿਰਪਾ ਧਾਰਿ ਪਰ੍ਭ ਸਤਿਗੁਰ ਸੁਖਿ ਵਸੰਨਿ। ” 
- ਗਉ ੪, ਵਾਰ ੪ਸ, ੪, ੧: ੨ (301) 


- ਸੂਹੀ ੧, ੩, ੩ : ੧ (729) 


“ਤੁਧੁ ਅੰਤਰਿ ਹਉ ਸੁਖਿ ਵਸਾ ਤੂੰ ਅੰਤਰਿ ਸਾਬਾਸਿ ਜੀਉ। ” 

- ਸੂਹੀ ੧, ਕੁਚ ੨ : ੨ (762) 
(2) ਸਥਿਤ ਕਰ, ਵਸਾ ਦੇ 
“ਬਾਬਾ ਦੇਹਿ ਵਸਾ ਸਚ ਗਾਵਾ। ” 

=- ਸਾਰ ੩; ੧; ੧" £ ੧ (993) 


“ਨਾਂਵੇ ਅੰਦਰਿ ਹਉ ਵਸਾਂ ਨਾਉ ਵਸੈ ਮਨਿ ਆਇ।” 

- ਸਿਰੀ ੧, ਅਸ ੪, ੫ : ੩ (55) 
“ਜੋਰਿ ਤੁਮਾਰੈ ਸੁਖਿ ਵਸਾਂ ਸਚੁ ਸਬਦੁ ਵੀਸਾਣੁ । (ਵਸਦਾ ਹਾਂ) 

- ਗਉ ੫, ੧੬੯”, ੧" : ੨ (217) 


- ਗਉ ੫, ੧੨੩, ੨ : ੧ (190) 


“ਝੁਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ। ”” 
- ਬਿਹਾ ੪, ਵਾਰ ੧੬ਸ, ੩, ੧ : ੫ (554) 
“ਗੁਰਮਤੀ ਜਾਗੇ ਤਿਨੀ ਘਰ ਰਖਿਆ ਦੂਤਾ ਕਾ ਕਿਛੁ ਨ ਵਸਾਇ। ” 
- ਮਲਾ ੧, ਵਾਰ ੮ : ੮ (1282) 


-<- ਵਸਾਇਆ, ਸਥਿਤ ਕੀਤਾ 
“ਅਬਿਗਤ ਅਗੋਚਰ ਅਪਰਪਰੁ ਮਨਿ ਗੁਰ ਸਬਦੁ ਵਸਾਇਅਉ। ” 
- ਸਵ ੪, ਕਲ ੮ : ੫ (1397) 





3913 


ਵਸਾਇਓ --- ਆਬਾਦ ਕੀਤਾ, ਵਸੋ' ਵਾਲਾ ਕੀਤਾ 


ਵਸਾਇਆ 


“ਉਜੜੁ ਥੇਹੁ ਵਸਾਇਓ ਹਉ ਤੁਧ ਵਿਟਹੁ ਕੁਰਬਾਣੁ ਜੀਉ। ” 
- ਸਿਰੀ ੫, ਅਸ ੨੯, ੬ : ੩ (73) 


(1) ਵਾਸਾ ਕਰਵਾਇਆ, ਸਥਿਤ ਕੀਤਾ, ਟਿਕਾਇਆ 
“ਚੰਦਨੁ ਚੀਤਿ ਵਸਾਇਆ ਮੰਦਰੁ ਦਸਵਾ ਦੁਆਰੁ । ” 
- ਸਿਰੀ ੧, ਅਸ ੨, ੫ : ੨ (54) 
“ਜੀਅ ਜੰਤ ਸਭਿ ਸੁਖੀ ਵਸਾਇਆ। ” (ਵਸਾਏ, ਸਥਿਤ ਕੀਤੇ) 
- ਮਾਝ ੫, ੩੯, ੧ : ੨ (105) 
(2) ਆਬਾਦ ਕੀਤਾ 
“ਮਨ ਇਛੇ ਸੇਈ ਫਲ ਪਾਏ ਕਰਤੈ ਆਪਿ ਵਸਾਇਆ ਰਾਮ। ” 
- ਸੂਹੀ ੫, ਛੰਤ ੯, ੧ : ੩ (783) 
“ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੁਰੁ। 
`___`- ਰਾਮ ਬਸ, ਵਾਰ ੫ : ੧ (967) 


ਵਸਾਨ ਨਾਲ, ਸਥਿਤ ਕਰਨ ਨਾਲ, ਟਿਕਾਉਣ ਨਾਲ 
“ਪੂਰਨ ਹੋਂਵੈ ਆਸ ਨਾਇ ਮੰਨਿ ਵਸਾਇਐ। ” 


- ਗੂਜ ੫, ਵਾਰ ੮ : ੪ (520) 


ਵਸਾਏ ਗਾ, ਟਿਕਾਏ, ਸਥਿਤ ਕਰੇਗਾ 
“ਸੋ ਕਰੇ ਜਿ ਸਤਿਗੁਰ ਭਾਵਸੀ ਗੁਰੁ ਪੂਰਾ ਘਰੀ ਵਸਾਇਸੀ। ” 
- ਗਉ ੪, ਵਾਰ ੧੮ਸ, ੪, ੧: ੨ (310) 


ਵਸਾਓ, ਟਿਕਾਓ 
“ਹਿਰਦੈ ਨਾਮੁ ਵਸਾਇਹੁ । ? 
- ਸੋਰ ੫, ੫੨, ੧: ੧ (621) 
ਵਸਾਉਂਦਾ ਹੈ, ਟਿਕਾਉਂਦਾ ਹੈ 
“ਆਪਣੈ ਭਾਣੈ ਸਦਾ ਰੰਗਿ ਰਾਤਾ ਭਾਣੈ ਮੰਨਿ ਵਸਾਇਦਾ। ”” 
- ਮਾਰੂ ੩, ਸੋਲਾ ੧੫, ੧੦ : ੩ (1059) 
(1) ਵਸਾਉਂਦਾ ਹੈ, ਟਿਕਾਉਂਦਾ ਹੈ 
“ਹਰਿ ਜੀਉ ਦਾਤਾ ਭਗਤਿ ਵਛਲੁ ਹੈ ਕਰਿ ਕਿਰਪਾ ਮੰਨਿ ਵਸਾਈ। ” 
- ਸਿਰੀ ੩, ੪੮, ੪ : ੨ (32) 
“ਗੁਰ ਪਰਸਾਦੀ ਮੰਨਿ ਵਸਾਈ। ” (ਟਿਕਾਈ ਰਖ) 
- ਮਾਝ ੩, ਅਸ ੨, ੪ : ੨ (110) 
“ਕਰਣੀ ਕੀਰਤਿ ਨਾਮੁ ਵਸਾਈ। ” (ਟਿਕਾਈ, ਸਥਿਤ ਕੀਤੀ) 
- ਆਸਾ ੩, ੪੬, ੨ : ੩ (363) 
“ਗੁਰਮੁਖਿ ਬਾਣੀ ਨਾਮੁ ਹੈ ਨਾਮੁ ਰਿੰਦੈ ਵਸਾਈ। ” _ (ਵਸਾਉ'ਦਾ ਹਾਂ 
ਟਿਕਾਉਂਦਾ ਹਾਂ) 
- ਸਾਰ ੪, ਵਾਰ ੪ : ੩ (1239) 
(2) ਵਸ ਚਲਣਾ 
“ਤਿਨਿ ਸਹਿ ਆਪਿ ਭੁਲਾਏ ਕੁਮਾਰਗਿ ਪਾਏ ਤਿਨ ਕਾ ਕਿਛੁ ਨ ਵਸਾਈ। ” 





3914 


੩ (441) 


ਵਸਾਈਆ --- ਵਸਾਈਦੀਆਂ ਹਨ, ਟਿਕਾਈਦੀਆਂ ਹਨ 
“ਜਾ ਤਿਸੁ ਭਾਣਾ ਤਾ ਮਨਿ ਵਸਾਈਆ। ” 
੩ (473) 


ਵਸਾਈਐ --- (1) ਵਸਾਨ ਨਾਲ, ਸਥਿਤ ਕਰਨ ਨਾਲ 
“ਆਪੇ ਦੇਇ ਪਿਆਰੁ ਮੰਨਿ ਵਸਾਈਐ। ” 
- ਮਾਝ ੧, ਵਾਰ ੨੦ : ੬ (147) 
“ਲਾਹਾ ਸਚੁ ਨਿਆਉ ਮਨਿ ਵਸਾਈਐ। ” 
- ਆਸਾ ੧, ਅਸ ੧੬, ੬ : ੧ (420) 
(2) ਵਸਾਨਾ ਚਾਹੀਦਾ ਹੈ, ਵਸਾਈਦਾ ਹੈ 
“ਰਾਤਿ ਦਿਹੈ ਹਰਿ ਨਾਉ ਮੰਨਿ ਵਸਾਈਐ। ” 
- ਸੂਹੀ ੧, ਅਸ ੪, ੮ : ੧ (752) 


“ਸੋ ਸਾਧੂ ਬੈਰਾਗੀ ਸੋਈ ਹਿਰਦੈ ਨਾਮੁ ਵਸਾਏ। ” 
- ਸਿਰੀ ੩, ੪੧, ੩ : ੧ (29) 


(2) ਵਸਾਨ ਨਾਲ 
“ਅਨ ਰਸੁ ਚੂਕੈ ਹਰਿ ਰਸੁ ਮਨਿ ਵਸਾਏ। ” 


- ਮਾਝ ੩, ਅਸ ੧੧, ੩ : ੨ (115) 
(3) ਆਬਾਦ ਕੀਤੇ 
- ਸਲੋ ਫਰ, ੬੬ : ੧ (1381) 


“ਗੁਰ ਪੂਛਿ ਸੇਵਾ ਕਰਹਿ ਸਚੁ ਨਿਰਮਲੁ ਮੰਨਿ ਵਸਾਹਿ। ” 
- ਆਸਾ ੩, ਅਸ ੩੩, ੫ : ੨ (428) 


“ਨਾਮੁ ਭੈ ਭਾਇ ਰਿਦੈ ਵਸਾਹੀ ਗੁਰ ਕਰਣੀ ਸਚੁ ਬਾਣੀ। ” 
- ਮਲਾ ੧, ਅਸ ੪, ੬ : ੧ (1275) 


- ਬਿਲਾ ੧, ਅਸ ੧, ੭ : ੪ (831) 


“ਸਦਾ ਸਿਫਤਿ ਸਲਾਹ ਤੇਰੀ ਨਾਮੁ ਮਨਿ ਵਸਾਵਏ। ” 
- ਰਾਮ ੩, ਅਨੰ ੩ : ੩ (917) 


---- ਵਸਾ ਲਏ, ਟਿਕਾ ਲਏ 
“ਸਾਚਾ ਮੁਰਾਰੇ ਤਾਮਿ ਜਾਪਹਿ ਜਾਮਿ ਮੰਨਿ ਵਸਾਵਹੇ । ” 
- ਵਡ ੧, ਛੰਤ ੨, ੫ : ੪ (567) 





3915 


ਵਸਾਵਣਾ ---- ਟਿਕਾਉਣਾ, ਵਸਾਣਾ 
“ਨਾਨਕ ਜੁਗੁ ਜੁਗੁ ਏਕੁ ਮੰਨਿ ਵਸਾਵਣਾ। ”” 
- ਮਾਝ ੧, ਵਾਰ ੨੧ 


ਵਸਾਵਣਿਆ -- (1) ਵਸਾਇਆ ਹੈ, ਟਿਕਾਇਆ ਹੈ 
“ਅੰਮ੍ਰਿਤ ਨਾਮੁ ਸਦਾ ਸੁਖਦਾਤਾ ਗੁਰਮਤੀ ਮੰਨਿ ਵਸਾਵਣਿਆ। ” 
- ਮਾਝ ੧, ਅਸ ੧, ੧" : ੨ (109) 
(2) ਵਸਾਉਣ ਨਾਲ, ਟਿਕਾਉਣ ਨਾਲ 
“ਤ੍ਰਿਸਨਾ ਤਜਿ ਸਹਜ ਸੁਖੁ ਪਾਇਆ ਏਕੋ ਮੰਨਿ ਵਸਾਵਣਿਆ। ” 
- ਮਾਝ ੩, ਅਸ ੪, ੧:੨੩(111) 


- ਗਉ ੧, ਅਸ ੬, ੨ : ੧ (223) 
“ਏਕਾਦਸੀ ਇਕੁ ਰਿਦੈ ਵਸਾਵੈ। ” (ਵਸਾਏ, ਟਿਕਾਏ) 
- ਬਿਲਾ ੧, ਥਿਤੀ ੧੩ : ੧ (840) 


(1) ਕਾਬੂ, ਅਧੀਨ, ਅਧਿਕਾਰ 
“ਜਿਨਾ ਸਤਿਗੁਰੁ ਪੁਰਖੁ ਨ ਭੇਟਿਓ ਸੇ ਭਾਗਹੀਣ ਵਸਿ ਕਾਲ। ” 
- ਸਿਰੀ ੪, ੬੬, ੩ : ੧ (40) 
“ਪਵਣੈ ਕੈ ਵਸਿ ਦੇਹੁਰੀ ਮਸਤਕਿ ਸਚੁ ਨੀਸਾਣੁ। ? (ਭਾਵ ਆਸਰੇ) 
- ਸਿਰੀ ੧, ਅਸ ੧੫, ੫ : ੩ (63) 


“ਨਾਨਕ ਕਾਰਣੁ ਕਰਤੇ ਵਸਿ ਹੈ ਗੁਰਮੁਖਿ ਬੂਝੈ ਕੋਇ। (ਅਧਿਕਾਰ ਵਿਚ, ਹੱਥ 
ਵਿਚ) 


- ਸਿਰੀ ੪, ਵਾਰ ੧੮ਸ, ੩, ੧ : ੪ (90) 
“ਜਬ ਗੁਰੁ ਮਿਲਿਆ ਤਬ ਮਨੁ ਵਸਿ ਆਇਆ। ”” (ਕਾਬੂ ਵਿਚ) 
- ਗਉਂ ੪, ੪੩, ੨ : ੧ (165) 
(2) ਟਿਕੇ ਹੋਏ, ਵਸੇ ਹੋਏ, ਸਥਿਤ 
“ਮਨ ਤਨ ਅੰਤਰਿ ਵਸਿ ਰਹੇ ਨਾਨਕ ਨਹੀ ਸੁਮਾਰੁ । ? 
- ਮਾਝ ੫, ਦਿਨ ੨ : ੮ (137) 
(3) ਭਾਵ ਰਜ਼ਾ ਵਿਚ 
“ਸਖੀ ਆਉ ਸਖੀ ਵਸਿ ਆਉ ਸਖੀ ਅਸੀ ਪਿਰ ਕਾ ਮੰਗਲੁ ਗਾਵਹ। ” (ਰਜ਼ਾ ਵਿਚ 
ਤੁਰੀਏ) 
- ਬਿਲਾ ੫, ਛੰਤ ੩, ੧ : ੧ (847) 
ਸਥਿਤ ਹੋਇਆ, ਵਸਿਆ, ਟਿਕਿਆ 
“ਜਾ ਮਨਿ ਵਸਿਓ ਹਰਿ ਕੋ ਨਾਮੁ। ? 
- ਗਉ ੫, ੧੧੧", ੧ : ੩ (202) 
ਵਸਿਆ ਹੋਇਆ ਹੈ 
“ਤੂੰ ਨਿਜ ਘਰਿ ਵਸਿਅੜਾ ਹਉ ਰੁਲਿ ਭਸਮੈ ਢੇਰੀ। ” 
- ਤੁਖਾਂ ੧, ਛੰਤ ੪, ੨:੨61111) 





3916 


=<== ਟਿਕਿਆ, ਸਥਿਤ ਹੋਇਆ 
“ਗੁਰ ਪ੍ਰਸਾਦਿ ਨਾਨਕ ਮਨਿ ਵਸਿਆ ਦੂਖਿ ਨ ਕਬਹੂ ਝੂਰਉ ਬੁਝਿ ਪ੍ਰਭ ਕਉ।” 
- ਜੈਤ ੫, ੩, ੪ : ੧ (700) 


“ਜਿਸ ਕੇ ਜੀਅ ਪਰਾਣ ਹੈ ਮਨਿ ਵਸਿਐ ਸੁਖੁ ਹੋਇ। ? 
- ਸਿਰੀ ੧, ੧੧, ੨ : ੩ (18) 


“ਲਾਲਿ ਰਤੀ ਸਚ ਭੈ ਵਸੀ ਭਾਇ ਰਤੀ ਰੰਗਿ ਰਾਸਿ। ” (ਭਾਵ ਆਈ, ਰਹੀ) 
- ਸਿਰੀ ੧, ਅਸ ੨, ੧: ੩ (54) 


“ਜਿਚਰੁ ਵਸੀ ਪਿਤਾ ਕੈ ਸਾਥਿ। ? 


- ਆਸਾ ੫. ੩, ੨ : ੧ (371) 


ਵਸੀਅਲੇ ---- ਵਸਦਾ ਹੈ 
“ਇਹੁ ਮਨੁ ਨਿਹਚਲੁ ਹਿਰਦੈ ਵਸੀਅਲੇ ਗੁਰਮੁਖਿ ਮੂਲੁ ਪਛਾਣਿ ਰਹੈ । ” 
- ਰਾਮ ੧, ਸਿਗੋ ੬੫ : ੧ (945) 


“ਮੇਰੇ ਮਨ ਸੇਵਹੁ ਸੋ ਪ੍ਰਭ ਸੁਬ ਸੁਖਦਾਤਾ ਜਿਤੁ ਸੇਵਿਐ ਨਿਜ ਘਰਿ ਵਸੀਐ। ”” 
- ਗਉ ੪, ੫੭, ੨: ੧(170) 


“ਹਰਿ ਕੈ ਤਖਤਿ ਬਹਾਲੀਐ ਨਿਜ ਘਰਿ ਸਦਾ ਵਸੀਜੈ। ” 
- ਗੂਜ ੩, ਵਾਰ ੧੬ : ੪ (515) 


< 


ਵਸ, ਨਿਵਾਸ ਕਰ, ਰਹੋ 
“ਪੇਈਅੜੈ ਸਹੁ ਸੇਵਿ ਤੂੰ ਸਾਹੁਰੜੈ ਸੁਖਿ ਵਸੁ। ” 
- ਸਿਰੀ ੫, ੯੩, ੩ : ੧ (50) 


“ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸੁ ਵਜਾਹਾ। ”? 

- ਸੋਰ ੪, ੬, ੨ 2 ੨ (606) 
(2) ਕੁਲ 
“ਧੰਨੁ ਸੁ ਵੰਸੁ ਧੰਨੁ ਸੁ ਪਿਤਾ ਧੰਨੁ ਸੁ ਮਾਤਾ ਜਿਨਿ ਜਨ ਜਣੇ। ” 

- ਭੈਰ ੪, ੭, ੩ : ੧ (1135) 


(1) ਸਥਿਤ ਹੋਏ, ਟਿਕੇ, ਨਿਵਾਸ ਕਰੇ 
“ਗੁਰ ਕੇ ਚਰਣ ਵਸੇ ਮਨ ਮਾਹੀ। ”” 

- ਮਾਝ ੫, ੪੩, ੧ : ੨ (107) 
“ਸਗਲੇ ਕਰਮ ਧਰਮ ਸੁਚਿ ਸੰਜਮ ਜਪ ਤਪ ਤੀਰਥ ਸਬਦਿ ਵਸੇ। ” (ਵਿਚ ਹੀ ਆ 
ਜਾਂਦੇ ਹਨ) 

- ਪ੍ਰਭਾ ੧, ੧੬, ੪ : ੧ (1332) 
(2) ਬਸ, ਕਾਫੀ ਹੈ 





3917 


“ਹਮਾ ਰਾ ਏਕੁ ਆਸ ਵਸੇ। ” 

- ਮਾਝ ੧, ਵਾਰ ੧੩ਸ, ੧, ੫ : ੨ (144) 
“ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ ਜਿਸੁ ਕਿਰਪਾਲੁ ਹੋਵੈ ਤਿਸੁ ਰਿਦੈ ਵਸੇਹਾ। ” 

- ਰਾਮ ੫, ਵਾਰ ੭ਸ, ੫, ੨ : ੧੨ (961) 


“ਮੁਕਤਿ ਭਇਆ ਜਿਸੁ ਰਿਦੈ ਵਸੇਰਾ। ” 
- ਮਾਝ ੫, ੨੩, ੪ : ੨ (101) 
(1) ਨਿਵਾਸ ਕਰਦਾ ਹੈ, ਵਸਦਾ ਹੈ 
“ਜਿਨ ਕੈ ਰਾਮੁ ਵਸੈ ਮਨ ਮਾਹਿ। ” 
- ਜਪੁ ੧, ੩੭ : ੮ (8) 
(2) ਵਰ੍ਹੇ, ਬਰਸੇ, ਮੀਂਹ ਪਵੇ 
“ਨਾਨਕ ਸਾਵਣਿ ਜੇ ਵਸੈ ਚਹੁ ਵੇਛੋੜਾ ਹੋਇ। ”” 
- ਮਲਾ ੧, ਵਾਰ ੨ਸ, ੧, ੧ : ੧ (1279) 


“ਜਿਤਤੇ ਬਿਸੂ ਸੰਸਾਰਹ ਨਾਨਕ ਵਸੂੰ ਕਰੋਤਿ ਪੰਚ ਤਸਕਰਹ । ” 
- ਸਸ ੫, ੨੯ : ੫ (1356) 
ਹੇ ਵਹਾ ! 


“ਕੰਧੀ ਵਹਣ ਨ ਢਾਹਿ ਤਉ ਭੀ ਲੇਖਾ ਦੇਵਣਾ। ” 


- ਸਲੋ ਫਰ, ੮੪ : ੧ (1382) 
(1) ਵਹਾ ਵਿਚ ਭਾਵ ਨਦੀ ਵਿਚ 
“ਦੂਜੈ ਭਾਵੀ) ਨਾਨਕ ਵਹਣਿ ਲੁੜ੍ਹੰਦੜੀ ਜਾਣਿ। ” 
- ਸਲੋ ੫, ੧੬ 2 ੨ (1425) 
(2) ਵਹਾ/ਰੋਹੜ ਵਿਚ 
“ਢਹਦੀ ਜਾਇ ਕਰਾਰਿ ਵਹਣਿ ਵਹੰਦੇ ਮੈ ਡਿਠਿਆ। ”? 
- ਮਾਰੂ ੫, ਵਾਰ ਦਸ, ੫, ੩ : ੧ (1097) 


“ਜਿਧਰਿ ਰਬ ਰਜਾਇ ਵਹਣੁ ਤਿਦਾਊ ਗੰਉ ਕਰੇ। ” 
- ਸਲੋ ਫਰ, ੮੪ : ੨ (1382) 
-<- ਰੁੜਦਿਆ 
“ਕਿਤ ਇਤੁ ਦਰਿਆਇ ਵੰਵਨਿ ਵਹਦਿਆ। ”? 
- ਆਸਾ ੫, ੧੧੦, ੧ : ੨ (398) 


“ਢਹਦੀ ਜਾਇ ਕਰਾਰਿ ਵਹਣਿ ਵਹੰਦੇ ਮੈ ਡਿਠਿਆ। ”? 
- ਮਾਰੂ ੫, ਵਾਰ ਦਸ, ੫, ੩ : ੧ (1097) 





3918 


“ਝੜ ਝਖੜ ਓਹਾੜ ਲਹਰੀ ਵਹਨਿ ਲਖੇਸਰੀ। ” 


- ਸਲੋ ੧, ੪ : ੧ (1410) 


“ਭਗਤਿ ਸਰੋਵਰੁ ਉਛਲੈ ਸੁਭਰ ਭਰੇ ਵਹੰਨਿ। ”” 
- ਕਾਨ ੪, ਵਾਰ ਦਸ, ੪, ੧: ੧ (1316) 
ਵਗਦੀਆਂ 
ਮੇ ਰਬ ਖਜੂਰੀ ਪਕੀਆਂ ਮਾਖਿਆ ਨਈ ਵਹੰਨ੍ਹਿ। ” 
- ਸਲੋ ਫਰ, ੮੯ : ੧ (1382) 


ਵਗਾਉੱਦਾ 
“ਖੰਡ ਪਤਾਲ ਸਪਤ ਨਹੀ ਸਾਗਰ ਨਦੀ ਨ ਨੀਰੁ ਵਹਾਇਦਾ। ? 
- ਮਾਰੂ ੧, ਸੋਲਾ ੧੫, ੨ : ੩ (1035) 
-<= ਵਗਾ ਦਿੱਤੀ 
“ਹੋਰਿਂਉ ਗੰਗ ਵਹਾਇਐ ਦੁਨਿਆਈ ਆਖੈ ਕਿ ਕਿਓਨੁ । ? 
- ਰਾਮ ਬਸ, ਵਾਰ ੪ : ੧ (967) 


“ਓਹ ਜਿ ਦਿਸੈ ਖੂਹੜੀ ਕਉਨ ਲਾਜੁ ਵਹਾਰੀ। ” 
- ਗਉ ਕਬ, ੫੦, ੨ : ੧ (333) 


“ਹਉ ਰਹਿ ਨ ਸਕਾ ਬਿਨੁ ਦੇਖੇ ਪ੍ਰੀਤਮਾ ਮੈ ਨੀਰੁ ਵਹੇ ਵਹਿ ਚਲੈ ਜੀਉ। ” 
- ਮਾਝ ੧, ੧, ੩ : ੩ (94) 


“ਲੇਖਾ ਰਬ ਮੰਗੇਸੀਆ ਬੈਠਾ ਕਢਿ ਵਹੀ। ”?” 
- ਰਾਮ ੩, ਵਾਰ ੧੩ਸ, ੧, ੨ : ੨ (953) 


“ਕਹੁ ਨਾਨਕ ਵਹੁ ਮੁਕਤਿ ਨਰੁ ਇਹ ਮਨ ਸਾਚੀ ਮਾਨੁ। ? 

- ਸਲੋ ੯, ੧੯ : ੨ (1427) 
ਪਤਨੀ, ਬਹੂ 
“ਜਿੰਦੁ ਵਹੁਟੀ ਮਰਣੁ ਵਰੁ ਲੈ ਜਾਸੀ ਪਰਣਾਇ। ” 

- ਸਲੋ ਫਰ, ੧ : ੫ (1377) 


“ਹਉ ਰਹਿ ਨ ਸਕਾ ਬਿਨੁ ਦੇਖੇ ਪ੍ਰੀਤਮਾ ਮੈ ਨੀਰੁ ਵਹੇ ਵਹਿ ਚਲੈ ਜੀਉ। ” 
- ਮਾਝ ੧, ੧, ੩ : ੩ (94) 





੬0 


“ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ। ” 
- ਸੂਹੀ ੧, ੪, ੧ : ੧ (729) 


2੩੩ 


ਹੈ 
“ਭੈ ਵਿਚਿ ਪਵਣੁ ਵਹੈ ਸਦਵਾਉ। ”” 
- ਆਸਾ ੧, ਵਾਰ ੪ਸ, ੧, ੧ : ੧ (464) 
“ਭਾਣੈ ਥਲ ਸਿਰਿ ਸਰੁ ਵਹੈ ਕਮਲੁ ਫੁਲੈ ਆਕਾਸਿ ਜੀਉ। ”” (ਵਗ ਤੁਰੇ) 
- ਸੂਹੀ ੧, ਕੁਚ ੨ : ੪ (762) 
“ਘਟਿ ਘਟਿ ਪਉਣੁ ਵਹੈ ਇਕ ਰੰਗੀ ਮਿਲਿ ਪਵੜੈ ਸਭ ਵਜਾਇਦਾ। ” (ਸੁਆਸ 
ਚਲਦਾ ਹੈ) 
- ਮਾਰੂ ੩, ਸੋਲਾ ੧੮, ੪ : ੩ (1061) 
(ਫਾ. ਵਕਤ) ਸਮਾਂ, ਮੌਸਮ, ਘੜੀ, ਪਲ 
“ਪੰਜ ਵਖਤ ਨਿਵਾਜ ਗੁਜਾਰਹਿ ਪੜਹਿ ਕਤੇਬ ਕੁਰਾਣਾ । ” 
- ਸਿਰੀ ੧, ੨੮, ੪ : ੧ (24) 
“ਵੇਲਾ ਵਖਤ ਸਭਿ ਸੁਹਾਇਆ। ” 
- ਮਾਝ ੩, ਅਸ ੧੧, ੨ : ੧(115) 
“ਇਕਨਾ ਵਖਤ ਖੁਆਈਅਹਿ ਇਕਨਾ ਪੂਜਾ ਜਾਇ। ”” 
_____- ਆਸਾ ੧, ਅਸ ੧੧, ੬ : ੧411) 


੯) 


ਸਮਾਂ, ਘੜੀ, ਪਲ, ਮੌਸਮ 
“ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ । ” 
- ਜਪੁ ੧, ੨੧ : ੧੨ (4) 
“ਜੇ ਵੇਲਾ ਵਖਤੁ ਵੀਚਾਰੀਐ ਤਾ ਕਿਤੁ ਵੇਲਾ ਭਗਤਿ ਹੋਇ। ”” 
- ਸਿਰੀ ੩, ੫੫, ੧ : ੧ (35) 
“ਵਖਤੁ ਵੀਚਾਰੇ ਸੁ ਬੰਦਾ ਹੋਇ। ” (ਭਾਵ ਮਨੁਖਾ ਜਨਮ) 
- ਸਿਰੀ ੪, ਵਾਰ ੪ਸ, ੧, ੧: ੨ (84) 


“ਸੇਈ ਪੂਰੇ ਸਾਹ ਵਖਤੈ ਉਪਰਿ ਲੜਿ ਮੁਏ। ” (ਅਰਥਾਤ ਅੰਮ੍ਰਿਤ ਵੇਲੇ ਨੂੰ ਸੰਭਾਲ 
ਲਿਆ) 


- ਮਾਝ ੧, ਵਾਰ ੧੭ਸ, ੧, ੧: ੨ (145) 


% 


ਸੌਦਾ, ਸਾਮਾਨ 
“ਵਿਣੁ ਵਖਰ ਦੁਖੁ ਅਗਲਾ ਕੁੜਿ ਮੁਠੀ ਕੁੜਿਆਰਿ। ” 
ਤੁ ੍‌੍ =.ਸਿਹੀ %,, ਅਸ ੬, ੩ £ ੩ (56) 
“ਬਿਨੁ ਵਖਰ ਫਿਰਿ ਫਿਰਿ ਉਠਿ ਲਾਗੈ। ” (ਭਾਵ ਨਾਮ ਦੀ ਪੂੰਜੀ) 
- ਰਾਮ ੫, ੫੪, ੩ : ੪ (900) 
“ਵਖਰ ਤੈ ਵਣਜਾਰਿਆ ਦੁਹਾ ਰਹੀ ਸਮਾਇ। ” (ਭਾਵ ਵਖਰ ਵਾਲੇ ਗੁਰੂ ਤੇ 
ਗੁਰਮੁਖਾਂ) 
- ਰਾਮ ੩, ਵਾਰ ੧੫ਸ, ੨, ੨ : ੨ (954) 





3920 


“ਗੁਰਮੁਖਿ ਵਸਤੁ ਵੇਸਾਹੀਐ ਸਚੁ ਵਖਰੁ ਸਚੁ ਰਾਸਿ। ? 
- ਸਿਰੀ ੧, ੧੧, ੪ : ੧(18) 


%੭ 


ਸੌਦਾ 
“ਰਾਮ ਨਾਮੁ ਧਨੁ ਵਖਰੋ ਨਾਨਕ ਸਦਾ ਧਿਆਇ। ” 
- ਗਉ ੫. ਵਾਰ ੨੮ਸ, ੫, ੨: ੨ (315) 


ਬਿਆਨ ਕਰਨੇ 
“ਜੋ ਤਿਸੁ ਭਾਵਹਿ ਸੇ ਭਲੇ ਹੋਰਿ ਕਿ ਕਹਣ ਵਖਾਣ। ”? 
- ਸਿਰੀ ੧, ੪, ੩ : ੩ (15) 


ਬਿਆਨ ਕਰਾਂ 
“ਤਿਤੁ ਕੁਲਿ ਗੁਰ ਅਮਰਦਾਸੁ ਆਸਾ ਨਿਵਾਸੁ ਤਾਸੁ ਗੁਣ ਕਵਣੁ ਵਖਾਣਉ। ”” 
- ਸਵ ੩, ੧੫ : ੩ (1395) 


ਬਿਆਨ ਕਰੇ 
“ਜੀਅ ਜੰਤ ਸਭਿ ਖੇਲੁ ਤੇਰਾ ਕਿਆ ਕੋ ਆਖਿ ਵਖਾਣਏ। ”? 
- ਰਾਮ ੩, ਅਨੰ ੧੨ : ੩ (918) 


ਬਿਆਨ ਕਰੀਏ 
“ਜਿਹਵਾ ਕਿਆ ਗੁਣ ਆਖਿ ਵਖਾਣਹ ਤੁਮ ਵਡ ਅਗਮ ਵਡ ਪੁਰਖਾ। ” 
- ਜੈਤ ੪, ੨, ੪ : ੧ (696) 


(1) ਬਿਆਨ ਕਰਦੇ ਹਨ 
“ਸੁਣਹਿ ਵਖਾਣਹਿ ਜੇਤੜੇ ਹਉ ਤਿਨ ਬਲਿਹਾਰੈ ਜਾਉ। ”? 
- ਸਿਰੀ ੧, ੫, ੨: ੨(16) 
“ਪੜਿ ਵਾਦੁ ਵਖਾਣਹਿ ਸਿਰਿ ਮਾਰੇ ਜਮ ਕਾਲਾ। ” (ਭਾਵ ਝਗੜੇ ਦੀਆਂ ਗਲਾਂ ਕਰਦੇ 
ਹਨ, ਬਹਿਸਾਂ ਛੇੜਦੇ ਹਨ) 
- ਗਉਂ ੩, ਅਸ ੪, ੨ : ੨ (230) 
“ਪੰਡਿਤ ਪੜਹਿ ਵਖਾਣਹਿ ਵੇਦੁ। ” (ਭਾਵ ਸਮਝਾਉਂਦੇ) 
- ਆਸਾ ੧, ੨੧, ੪ : ੧ (355) 


(2) ਬਿਆਨ ਕਰਦਾ ਹੈ 
“ਤੂ ਆਪੇ ਬੂਝਹਿ ਸੁਣਿ ਆਪਿ ਵਖਾਣਹਿ। ” 


- ਮਲਾ ੫, ੨੦, ੪ : ੨ (1271) 


ਵਖਾਣਦੇ ---- ਬਿਆਨ ਕਰਦੇ 
“ਪੜਿ ਪੜਿ ਪੰਡਿਤ ਵਾਦੁ ਵਖਾਣਦੇ ਮਾਇਆ ਮੋਹ ਸੁਆਇ। ?” 
-ਸਾਰ ੪, ਵਾਰ ੩੧ਸ, ੩, ੧ : ੧ (1249) 


(1) ਬਿਆਨ ਕਰਾਂ 
“ਤੂੰ ਪਾਰਬ੍ਰਹਮੁ ਬੇਅੰਤੁ ਬੇਅੰਤੁ ਜੀ ਤੇਰੇ ਕਿਆ ਗੁਣ ਆਖਿ ਵਖਾਣਾ। ” 
- ਆਸਾ ੪, ਸੋਪੁ ੧, ੨:੪(11) 
(2) ਜਪਾਂ, ਉਚਾਰਾਂ, ਸਿਮਰਾਂ 
“ਕਰਹੁ ਦਇਆ ਤੇਰਾ ਨਾਮੁ ਵਖਾਣਾ। ” 





3921 


- ਵਡ ੧, ਛੰਤ ੨, ੧ : ੧ (566) 
“ਦੀਨਾ ਨਾਥੁ ਦਇਆਲੁ ਨਿਰੰਜਨੁ ਅਨਦਿਨੁ ਨਾਮੁ ਵਖਾਣਾ। ” 
- ਧਨਾ ੧, ਛੰਤ ੨, ੫ : ੪ (689) 
“ਸਦਾ ਸਾਹਿਬ ਕੈ ਰੰਗੇ ਰਾਤਾ ਅਨਦਿਨੁ ਨਾਮੁ ਵਖਾਣਾ। ” (ਉਚਾਰਦਾ ਹਾਂ) 
- ਮਾਰੂ ੧, ਅਸ ੧੧, ੧ : ੨ (1015) 


- ਜਪੁ ੧, ੧੯: 2 (4) 


“ਝੁਠੋ ਝੂਠੁ ਵਖਾਣਿ ਸੁ ਮਹਲੁ ਖੁਆਈਐ। ” 


- ਮਾਝ ੧, ਵਾਰ ੧੮ : ੬ (146) 
“ਸਚੁ ਸੁਣਿ ਬੁਝਿ ਵਖਾਣਿ ਮਹਲਿ ਬੁਲਾਈਐ। ” (ਬਿਆਨ ਕਰੀਏ ਤਾਂ) 
- ਮਾਝ ੧, ਵਾਰ ੧੮ : ੮ (147) 
“ਬੇਦ ਵਖਾਣਿ ਕਹਹਿ ਇਕੁ ਕਹੀਐ। ” _(ਵਖਿਆਣ ਕਰਕੇ) 
- ਬਸੰ ੧, ਅਸ ੩, ੨: ੧(1188) 


ਵਖਾਣਿਓ --- ਬਿਆਨ ਕਰਦਾ ਹੈ, ਕਹਿੰਦਾ ਹੈ 
“ਪਾਤਾਲਪੁਰੀ ਜੈਕਾਰ ਧੁਨਿ ਕਬਿ ਜਨ ਕਲ ਵਖਾਣਿਓ। ”” 
- ਸਵ ੧, ੬ : ੫ (1390) 


ਵਖਾਣਿਆ --- ਬਿਆਨ ਕੀਤਾ 
“ਗੁਰ ਪਰਸਾਦਿ ਅਕਥੁ ਨਾਨਕਿ ਵਖਾਣਿਆ। ” 
- ਆਸਾ ੫, ੧੦੭, ੪ : ੨ (397) 
“ਮਨ ਆਦਿ ਗੁਣ ਆਦਿ ਵਖਾਣਿਆ। ” (ਭਾਵ ਸਿਮਰਿਆ) 
- ਮਾਰੂ ਜੈਦ, ੧, ੧": ੧ (1106) 
“ਤੁਧੁ ਸਰਿ ਅਵਰੁ ਨ ਕੋਇ ਕਿ ਆਖਿ ਵਖਾਣਿਆ। ” (ਬਿਆਨ ਕਰੀਏ) 
- ਮਲਾ ੧, ਵਾਰ ੧ : ੭ (1279) 


- ਮਾਝ ੫, ੧੭, ੩ : ੨ (99) 
“ਤੁਧੁ ਭਾਵੈ ਤਾ ਸਚੁ ਵਖਾਣੀ। ” (ਬਿਆਨ ਕਰਾਂ, ਆਖਾਂ, ਬੋਲਾਂ) 
- ਗਉਂ ੫, ੮੩, ੨ : ੨ (180) 
“ਗੁਰ ਕੈ ਬਚਨਿ ਸੁਣਿ ਰਸਨ ਵਖਾਣੀ। ” (ਬਿਆਨ ਕਰਦਾ ਹਾਂ) 
- ਗਉਂ ੫, ਅਸ ੮, ੨ : ੧ (239) 
“ਨਾਨਕ ਸਾਚੇ ਸਾਚਿ ਸਮਾਣੇ ਹਰਿ ਕਾ ਨਾਮੁ ਵਖਾਣੀ। ” (ਬਿਆਨ ਕਰਕੇ) 
- ਸਾਰ ੩, ਅਸ ੧, ੮ : ੨ (1233) 
(2) ਉਚਾਰੀ 
“ਸੁਣਿ ਸੁਵਣ ਬਾਣੀ ਗੁਰਿ ਵਖਾਣੀ ਹਰਿ ਰੰਗੁ ਤੁਰੀ ਚੜਾਇਆ। ”” 
- ਵਡ ੪, ਘੋੜੀ ੧, ੩ : ੫ (575) 
“ਨਾਨਕ ਦਾਸ ਵਖਾਣੀ। ” (ਉਚਾਰਨ ਕੀਤੀ) 





6 


- ਸੋਰ ੫, ੬੬, ੨ : ੩ (626) 
“ਅਨਦਿਨੁ ਹਰਿ ਕਾ ਨਾਮੁ ਵਖਾਣੀ। ” (ਉਚਾਰਣ ਕਰੀ', ਜਪੀ) 
- ਮਾਰੂ ੩, ਸੋਲ ੧੩, ੧੦ : ੨ (1057) 
“ਏਕੁ ਨਿਧਾਨੁ ਦੇਹਿ ਤੂ ਅਪਣਾ ਅਹਿਨਿਸਿ ਨਾਮੁ ਵਖਾਣੀ। ” (ਜਪਾਂ) 
- ਮਲਾ ੩, ੧, ੩ : ੩ (1257) 


ਵਖਾਣੀਆ --- (1) ਜਪਨ ਨਾਲ 
“ਸਭੁ ਜਨਮੁ ਸਫਲਿਉ ਕੀਆ ਕਰਤੈ ਹਰਿ ਨਾਮਿ ਵਖਾਣੀਆ। ”? 
- ਵਡ ੪, ਘੋੜੀ ੨, ੧ : ੪ (576) 
(2) ਜਪਾਂ, ਸਿਮਰਾਂ, ਬਿਆਨ ਕਰਾਂ, ਵਖਾਣਾਂ 
“ਅੰਮ੍ਰਿਤ ਨਾਮ ਦਾਨੁ ਨਾਨਕ ਕਉ ਗੁਣ ਗੀਤਾ ਨਿਤ ਵਖਾਣੀਆ। ” 
- ਮਾਰੂ ੫, ਅਸ ੮, ੮ : ੩ (1020) 


ਵਖਾਣੀਐ --- (1) ਬਿਆਨ ਕਰੀਏ, ਆਖੀਐ, ਦਸੀਏ 
““ਬਹੁਤੋ ਬਹੁਤੁ ਵਖਾਣੀਐ ਉਚੋ ਉਚਾ ਥਾਉ। ” 


- ਸਿਰੀ ੫, ੭੭, ੪ : ੧ (44) 
“ਸਬਦਾਹ ਮਾਹਿ ਵਖਾਣਿਐ ਵਿਰਲਾ ਤ ਬੂਝੈ ਕੋਇ। ” (ਬਿਆਨ ਕੀਤੀ ਜਾ ਰਹੀ ਹੈ) 
- ਸਿਰੀ ੧, ਅਸ ੧੭, ੫ : ੧ (64) 
(2) ਜਪੀਏ 
“ਸਚੋ ਸਚੁ ਵਖਾਣੀਐ ਸਚੋ ਬੁਧਿ ਬਿਬੇਕ। ”” 
- ਸਿਰੀ ੫, ੯੮, ੪ : ੨ (52) 
“ਜਿਤੁ ਮਿਲਿਐ ਨਾਮੁ ਵਖਾਣੀਐ। ” (ਉਚਾਰੀਦਾ/ਜਪੀਦਾ ਹੈ) 
- ਸਿਰੀ ੧, ਅਸ ੨੮, ੧੩ : ੨ (72) 


“ਬਿਨੁ ਗੁਰ ਕਰਮ ਨ ਛੁਟਸੀ ਕਹਿ ਸੁਣਿ ਆਖਿ ਵਖਾਣੁ। ” 

- ਸਿਰੀ ੧, ਅਸ ੫, ੭ : ੩ (56) 
(2) ਬਿਆਨ ਕਰੀਦਾ ਹੈ, ਉਚਾਰਨ ਕਰੀਦਾ ਹੈ 
“ਗੁਰ ਕਿਰਪਾ ਤੇ ਨਾਮੁ ਵਖਾਣੁ । ” 

- ਸਿਰੀ ੫, ੧੧੬, ੩ : ੨ (189) 
(3) ਆਖ, ਬਿਆਨ ਕਰ 
“ਜਿਸੁ ਸਚੁ ਸੰਜਮੁ ਵਰਤੁ ਸਚੁ ਕਬਿ ਜਨ ਕਲ ਵਖਾਣੁ । ” 

- ਸਵ ੨, ੯ : ੩ (1392) 


“ਹਉ ਰਹਿ ਨ ਸਕਾ ਬਿਨੁ ਨਾਮ ਵਖਾਣੇਂ । ” 
- ਮਾਝ ੪, ੩, ੩ : ੨ (95) 
“ਹਰਿ ਗੁਣ ਗਾਵਹਿ ਸਚੁ ਵਖਾਣੇ। ” 
(ਬਿਆਨਦੇ ਹਨ, ਆਖਦੇ ਹਨ) 
- ਮਾਝ ੩, ਅਸ ੪, ੮:੨(111) 
“ਮੁਕਤ ਬੰਧ ਸਭਿ ਤੁਝ ਤੇ ਹੋਏ ਐਸਾ ਆਖਿ ਵਖਾਣੇ। ” (ਆਖਣਾ ਬਣਦਾ ਹੈ) 
- ਬਿਲਾ ੩, ੧, ੨ : ੨ (796) 





3923 


“ਹਰਿ ਗੁਣ ਸਦ ਹੀ ਆਖਿ ਵਖਾਣੈ । ? 
- ਆਸਾ ੪, ਸੋਪੁ ੨, ੩ : ੨ (11) 
(2) ਕਰਦਾ ਹੈ, ਕਹਿੰਦਾ ਹੈ, ਆਖਦਾ ਹੈ 
“ਨਾਨਕੁ ਵਖਾਣੈ ਬੇਨਤੀ ਜਲਿ ਥਲਿ ਮਹੀਅਲਿ ਸੋਇ। ”? 
- ਸਿਰੀ ੧, ਅਸ ੧੭, ੫ : ੨ (64) 
“ਜੇ ਕਿਸੈ ਦੇਇ ਵਖਾਣੈ ਨਾਨਕੁ ਆਗੈ ਪੁਛ ਨ ਲੇਇ। ”” (ਕਹਿੰਦਾ ਹੈ) 
੍‌੍ - ਆਸਾ ੧, ੩, ੪ : ੩ (349) 


(3) ਉਚਾਰਨ ਕਰਦਾ ਹੈ, ਪੜਦਾ ਹੈ 
“ਸਿਮ੍ਰਿਤਿ ਸਾਸਤ ਬੇਦ ਵਖਾਣੈ । ”” 


- ਮਾਝ ੩, ਅਸ ੮, ੭ :੧(114) 
“ਤੇਰਾ ਦੀਆ ਨਾਮੁ ਵਖਾਣੈ । ”” 
(ਜਪਦਾ/ਸਿਮਰਦਾ ਹੈ) 
- ਵਡ ੫, ੮, ੧: ੨ (563) 


“ਜਿਨਿ ਥਾਪੀ ਬਿਧਿ ਜਾਣੈ ਸੋਈ ਕਿਆ ਕੋ ਕਹੈ ਵਖਾਣੋ । ”” 
- ਵਡ ੧, ਅਲਾ ੪, ੧ : ੫ (581) 
ਬਿਆਨ ਕਰੀਏ, ਉਚਾਰੀਏ 
“ਆਵਹੁ ਸੰਤ ਮਿਲਹੁ ਮੇਰੇ ਭਾਈ ਮਿਲਿ ਹਰਿ ਹਰਿ ਨਾਮੁ ਵਖਾਨ। ”? 
- ਪ੍ਰਭਾ ੪, ੧, ੨ : ੧ (1335) 


ਬਿਆਨ ਕਰਦਾ ਹੈ, ਆਖਦਾ ਹੈ 
“ਨਾਮੁ ਮਨਿ ਭਾਵੈ ਕਹੈ ਕਹਾਵੈ ਤਤੋ ਤਤੁ ਵਖਾਨੰ। ” 
- ਸੋਰ ੧, ਅਸ ੧, ੮ : ੨ (635) 
ਬਿਆਨ ਕਰਾਂ, ਆਖਾਂ 
“ਸੰਤਨ ਕੀ ਮਹਿਮਾ ਕਵਨ ਵਖਾਵਉ। ”? 
- ਗਉਂ ੫, ੮੬,੪:੧(181) 
ਬਿਆਨ ਕਰਦੇ ਹਨ 
“ਦੇਖਿ ਚਲਤ ਦਇਆਲ ਸੁਣਿ ਭਗਤ ਵਖਾਨਈ। ”” 
- ਰਾਮ ੫, ਛੰਤ ੨, ੩ : ੨ (925) 
ਬਿਆਨ ਕਰਦੇ ਹਨ, ਆਖਦੇ ਹਨ 
“ਖਟੁ ਭੀ ਏਕਾ ਬਾਤ ਵਖਾਨਹਿ। ” 
- ਰਾਮ ੫, ੧੨, ੧ : ੨ (886) 
ਬਿਆਨ ਕਰੀਦਾ ਹੈ 
“ਤਨੁ ਸਾਚਾ ਰਸਨਾ ਸਚਿ ਰਾਤੀ ਸਚੁ ਸੁਣਿ ਆਖਿ ਵਖਾਨਣਿਆ। ” 
- ਮਾਝ ੩, ਅਸ ੧੮, ੨ : ੩ (119) 





3924 


“ਸੰਤ ਰਸਨ ਹਰਿ ਨਾਮੁ ਵਖਾਨਾ। ”” 
- ਮਾਝ ੫, ੩੦, ੨ : ੨ (103) 
“ਸੁਖ ਸਹਜ ਹਰਿ ਨਾਮੁ ਵਖਾਨਾ। ” (ਜਪਨ/ਸਿਮਰਨ ਨਾਲ) 
` - ਮਾਝ ੫, ੩੨, ੪ : ੨ (104) 
“ਦਿਨੁ ਰੈਣਿ ਤੇਰਾ ਨਾਮੁ ਵਖਾਨਾ। ” (ਉਚਾਰਦਾ/ਜਪਦਾ ਹਾਂ) 
- ਆਸਾ ੫. ੬੯, ੧ : ੨ (388) 
(2) ਬਿਆਨ ਕਰਦਾ ਹੈ 
“ਆਪਿ ਗੁਪਤਾ ਆਪਿ ਮੁਕਤਾ ਆਪਿ ਆਪੁ ਵਖਾਨਾ। ” 
- ਵਡ ੫. ਛੰਤ ੨, ੪ : ੫ (578) 
(3) ਆਖਦਾ ਹੈ 
“ਹਰਿ ਨਾਨਕ ਸਾਚੁ ਵਖਾਨਾ। ”” 
- ਸੋਰ ੫, ੭੭, ੨ : ੪ (628) 


“ਪਹਰ ਮੂਰਤ ਪਲ ਗਾਵਤ ਗਾਵਤ ਗੋਵਿੰਦ ਗੋਵਿੰਦ ਵਖਾਨੀ। ” 
- ਆਸਾ ੫. ੧੩੫, ੧ : ੧ (404) 
“ਜਿ ਕਰਾਂਵੈ ਸੁ ਨਾਮੁ ਵਖਾਨੀ। ” (ਪੈਂਦਾ ਹੈ, ਕਹਾਉਦਾ ਹੈ, ਆਖੀਦਾ ਹੈ) 


- ਮਾਰੂ ੫, ੧੭, ੪ : ੪ (1004) 
(2) ਉਚਾਰਨ ਕਰਾਂ, ਜਪਾਂ 
“ਨੈਣੀ ਬਿਰਹੁ ਦੇਖਾ ਪ੍ਰਭ ਸੁਆਮੀ ਰਸਨਾ ਨਾਮੁ ਵਖਾਨੀ। ? 
- ਸਾਰ ੪, ੫, ੩ : ੧ (1200) 


“ਮਨਿ ਮਾਨਿਐ ਸਚੁ ਸੁਰਤਿ ਵਖਾਨੂ। ” 
- ਆਸਾ ੧, ਅਸ ੩, ੧ : ੨ (412) 
“ਅਵਰੁ ਸਭੁ ਕਿਛੁ ਮਿਥਿਆ ਰਸਨਾ ਰਾਮ ਰਾਮ ਵਖਾਨੁ। ” (ਉਚਾਰ) 
- ਮਾਰੂ ੫, ੨੪, ੧ : ੨ (1006) 


(1) ਬਿਆਨ ਕਰੇ 
“ਕਿਆ ਕੋ ਕਹੈ ਕਿਆ ਆਖਿ ਵਖਾਨੈ। ” 
- ਗਉਂ ੫, ੭੮, ੪ : ੨ (178) 
(2) ਕਹਿੰਦਾ ਹੈ, ਜਪਦਾ ਹੈ, ਉਚਾਰਦਾ ਹੈ 
“ਗੁਰਮੁਖਿ ਨਾਮੁ ਸਦਾ ਸਦਾ ਵਖਾਨੈ। ”” 
- ਬਿਲਾ ੩, ਅਸ ੧, ੫ : ੩ (833) 


(1) ਵਖਰੇ, ਇਕ ਪਾਸੇ 





3925 


- ਗਉ ੪, ਵਾਰ ੧੦ਸ, ੪, ੧: ੨ (304) 
(2) ਅਡ ਅਡ, ਨਿਰਾਲਾ 
“ਗ੍ਰਿਹਿ ਬਸਨਿ ਨ ਦੇਈ ਵਖਿ ਵਖਿ ਭਰਮਾਵੈ । ” 
- ਆਸਾ ੫, ੪, ੧: ੪ (371) 
“ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ। ”” 
- ਤਿਲੰ ੧, ੫, ੨ : ੨ (723) 
ਕਥਨ, ਵਿਆਖਿਆ ਭਰਿਆ ਕਥਨ, ਬਿਆਨ 
“ਆਖਹਿ ਪੜੇ ਕਰਹਿ ਵਖਿਆਣ। ” 
- ਜਪੁ ੧, ੨੬ : ੧੨ (5) 
ਬਿਆਨ, ਕਥਨ 
“ਕਰੇ ਵਖਿਆਣੁ ਜਾਣੈ ਜੇ ਕੋਈ। ”” 
- ਆਸਾ ੧, ੮, ੧੯ : ੧ (351) 
ਕਥਨ, ਬਿਆਨ 
“ਖਟ ਸਾਸਤ ਸਿਮ੍ਿਤਿ ਵਖਿਆਨ। ”” 
- ਗਉ ੫. ਸੁਖ ੩, ੧ : ੨ (265) 
ਕਥਨ, ਬਿਆਨ 
“ਜਬ ਅਪੁਨੀ ਜੋਤਿ ਖਿੰਚਤਿ ਤੂ ਸੁਆਮੀ ਤਬ ਕੋਈ ਕਰਉ ਦਿਖਾ ਵਖਿਆਨਾ। ” 
- ਬਿਲਾ ੩, ੩, ੨ : ੨ (797) 
ਬਿਆਨ ਕਰਨਾ, ਕਥਨ ਕਰਨਾ 
“ਗੁਰ ਪਰਸਾਦਿ ਕਿਨੈ ਵਖਿਆਨੀ। ? 
- ਗਉਂ ੫. ਸੁਖ ੧੨, ੮ : ੨ (279) 
ਬਿਆਨ, ਕਥਨ 
“ਤੀਨਿ ਅਵਸਥਾ ਕਹਹਿ ਵਖਿਆਨੁ। ? 
- ਗਉ ੧, ੧੨, ੧ : ੩ (154) 
ਵਖਰਾ, ਵਖੇਪਤਾਮਈ 
“ਸਾਹੁਰੜੀ ਵਥੁ ਸਭੁ ਕਿਛੁ ਸਾਝੀ ਪੇਵਕੜੈ ਧਨ ਵਖੇ। ? 
- ਬਸੰ ੧, ੧੦, ੧: ੧ (1171) 


ਬਿਆਨ ਹੁੰਦਾ ਹੈ, ਕਥਨ ਕੀਤਾ ਜਾਂਦਾ ਹੈ 
“ਅਖਰ ਨਾਦ ਕਥਨ ਵਖ੍ਹਾਨਾ। ”” 


- ਗਉਂ ੫, ਬਾਅ ੫੪ : ੪ (261) 
ਵਗ ਰਹੀਆਂ ਹਨ, ਉਠ ਰਹੀਆਂ ਹਨ 
“ਚਿੜੀ ਚੁਹਕੀ ਪਹੁ ਫੁਟੀ ਵਗਨਿ ਬਹੁਤੁ ਤਰੰਗ । ” 
- ਗਉ ੫. ਵਾਰ ੬ਸ, ੫, ੧: ੧ (319) 
--- ਚਲਾਉਂਦੇ ਹਨ 
“ਛੁਰੀ ਵਗਾਇਨਿ ਤਿਨ ਗਲਿ ਤਾਗ। ”” 





3926 


- ਆਸਾ ੧, ਵਾਰ ੧੬ਸ, ੧, ੨ : ੨ (471) 


“ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ। ” 
- ਆਸਾ ੧, ਅਸ ੧੨, ੫ : ੧ (418) 
ਵਗਾਵਹਿ ---- ਚਲਾਏ 
“ਜਾ ਤੁਧੁ ਭਾਵੈ ਤੇਗ ਵਗਾਵਹਿ ਸਿਰ ਮੁੰਡੀ ਕਟਿ ਜਾਵਹਿ। ? 
- ਮਾਝ ੧, ਵਾਰ ੧੫ਸ, ੧, ੧ : ੫ (145) 
ਵਗ/ਸਮੂੰਹ/ਇਜੜ/ਚੌਣਾ ਵਿਚ 
“ਮਨਮੁਖਿ ਬੰਨ੍ਹ ਚਲਾਈਅਹਿ ਨਾ ਮਿਲਹੀ ਵਗਿ ਸਗਿ। ” 
- ਸਲੋ ੩, ੬ : ੪ (1413) 


ਵੰਗੁੜੀਆਹਾ _- ਵੰਗਾਂ, ਚੂੜੀਆਂ 
“ਨਾ ਮਨੀਆਰੁ ਨ ਚੂੜੀਆ ਨਾ ਸੇ ਵੰਗੁੜੀਆਹਾ। ” 


- ਵਡ ੧, ੩, ੧ : ੭ (557) 


“ਜੀਅੜਾ ਅਗਨਿ ਬਰਾਬਰਿ ਤਪੈ ਭੀਤਰਿ ਵਗੈ ਕਾਤੀ। ” 

- ਗਉ ੧, ੧੭, ੬ : ੧ (156) 
“ਕੰਨੀ ਬੁਜੇ ਦੇ ਰਹਾਂ ਕਿਤੀ ਵਗੈ ਪਉਣੁ । (ਚਲੇ) 

- ਸਲੋ ਫਰ, ੮੮ : ੨ (1382) 


- ਆਸਾ ੧, ੩੯, ੨ : ੧ (360) 


“ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ । ” 
- ਗਉਂ ੪, ਵਾਰ ੧੨ : ੨ (306) 


< 


ਬਚਨ, ਕਥਨ, ਬੋਲ 
“ਸਤਿਗੁਰ ਵਚਨੁ ਰਤੰਨੁ ਹੈ ਜੋ ਮੰਨੈ ਸੁ ਹਰਿ ਰਸੁ ਖਾਇ।” 
- ਸਿਰੀ ੪, ੬੯, ੨:੧੨੬41) 
“ਤੁਝੈ ਬਿਨਾ ਹਉ ਕਿਤਹੀ ਨ ਲੇਖੈ ਵਚਨੁ ਦੇਹਿ ਛੋਡਿ ਨ ਜਾਸਾ ਹੇ। (ਭਾਵ ਇਕਰਾਰ 
ਕਰ) 
- ਮਾਰੂ ੫, ਸੋਲਾ ੨, ੭ : ੩ (1073) 


(ਸੰ.) ਪਿਆਰ ਵਾਲਾ, ਸਨੇਹ ਵਾਲਾ, ਪਿਆਰਾ 
“ਭਗਤਿ ਵਛਲ ਸਦਾ ਕਿਰਪਾਲ । ”” 
- ਗਉਂ ੫. ਸੁਖ ੨੦, ੭ : ੨ (290) 


“ਭਗਤਿ ਵਛਲੁ ਹਰਿ ਮਨਿ ਵਸਿਆ ਸਹਜਿ ਮਿਲਿਆ ਪੁ੍‌ਭੁ ਸੋਇ। ”? 





ਸੀ 


- ਸਿਰੀ ੩, ਅਸ ੨੧, ੮ : ੨ (67) 
“ਭਗਤਿ ਵਛਲੁ ਤੇਰਾ ਬਿਰਦੁ ਹੈ ਜੁਗਿ ਜੁਗਿ ਵਰਤੰਦਾ। ” 
- ਗਉ ੫, ਵਾਰ ੫ : ੪ (319) 


“ਕਿਤੀ ਬੈਹਨ੍੍‌ ਬੈਹਣੇ ਮੁਚੁ ਵਜਾਇਨਿ ਵਜ।” 
- ਗੂਜ ੫, ਵਾਰ ੨ਸ, ੫, ੨ : ੧ (518) 


-<-- ਵਜਦੇ ਰਹਿੰਦੇ ਹਨ 
“ਇਹੁ ਮਨੁ ਨਾਚੈ ਸਤਿਗੁਰ ਆਗੈ ਅਨਹਦ ਸਬਦ ਧੁਨਿ ਤੂਰ ਵਜਈਆ। ” 
- ਬਿਲਾ ੪, ਅਸ ੩, ੫ : ੧ (835) 


(1) ਵਜਦੇ ਹਨ 
“ਓਥੈ ਅਨਹਦ ਸਬਦ ਵਜਹਿ ਦਿਨੁ ਰਾਤੀ ਗੁਰਮਤੀ ਸਬਦੁ ਸੁਣਾਵਣਿਆ। ” 
- ਮਾਝ ੩, ਅਸ ੨੫, ੬ : ੩ (124) 
(2) (ਫਾ. ਵਜਹ) ਵਜਾ ਤੋ, ਕਾਰਨ ਤੋ ਸਬਦ ਤੋ” 
“ਡਾਨੁ ਸਗਲ ਗੈਰ ਵਜਹਿ ਭਰਿਆ ਦੀਵਾਨ ਲੇਖੈ ਨ ਪਰਿਆ। ”” 
- ਆਸਾ ੫, ੧੫੨, ੩ : ੧ (408) 
(3) ਵਜਦੇ ਹਨ, ਪੈੱਦੇ ਹਨ 
““ਜਮਪੁਰਿ ਵਜਹਿ ਖੜਗ ਕਰਾਰੇ । ” 
- ਮਾਰੂ ੧, ੧੨, ੪ : ੨ (993) 


(1) (ਅ. ਵਜ਼ਹ) ਤਨਖਾਹ, ਉਜਰਤ 
“ਵਾਪਾਰੀ ਵਣਜਾਰਿਆ ਆਏ ਵਜਹੁ ਲਿਖਾਇ। ” 

- ਸਿਰੀ ੧, ਅਸ ੯, ੬ : ੧ (59) 
“ਵਜਹੁ ਸਾਹਿਬੁ ਕਾ ਸੇਵ ਬਿਰਾਨੀ। ” 

- ਆਸਾ ੫, ੨੨, ੨ : ੧ (376) 


(2) ਬਤੌਰ, ਦੇ ਰੂਪ ਵਿਚ 
“ਬਖਸੀਸ ਵਜਹੁ ਮਿਲਿ ਏਕੁ ਨਾਮੁ । ” 


- ਗਉ ੫, ੧੪੧", ੩ : ੧ (210) 


“ਵਦੀ ਸੁ ਵਜਗਿ ਨਾਨਕਾ ਸਚਾ ਵੇਖੈ ਸੋਇ। ”? 
- ਆਸਾ ੧, ਵਾਰ ੧੧ਸ, ੧, ੩ : ੧ (469) 


- ਗਉ ੪, ਵਾਰ ੨੪ਸ, ੩, ੨ : ੬ (313) 
“ਸੋਈ ਜੀਉ ਨ ਵਜਦਾ ਜਿਸੁ ਅਲਹੁ ਕਰਦਾ ਸਾਰ। ” (ਭੇਡ ਚਾਲ ਨਹੀ ਚਲਦਾ, 
ਮਾਇਆ ਵਿਚ ਨਹੀ ਰੁੜਦਾ) 
- ਸਲੋ ਫਰ, ੧੧੦ : ੨ (1383) 





3928 


“ਫਰੀਦਾ ਦੁਨੀ ਵਜਾਈ ਵਜਦੀ ਤੂੰ ਭੀ ਵਜਹਿ ਨਾਲਿ। ” 
- ਸਲੋ ਫਰ, ੧੧੦ : ੧ (1383) 


ਵਜਦੇ/ਆਵਾਜ਼ ਕਢਦੇ/ਬੋਲਦੇ ਹਨ 
“ਅਨਹਦ ਧੁਨੀ ਦਰਿ ਵਜਦੇ ਦਰਿ ਸਚੈ ਸੋਭਾ ਪਾਇ। ”? 
- ਸਿਰੀ ੫, ੭੦, ੩ : ੩ (42) 


- ਸਿਰੀ ੫, ਅਸ ੨੯, ੧੮ : ੧ (74) 


“ਤੇਰੀ ਕੀਮਤਿ ਨਾ ਪਵੈ ਸਭ ਡਿਠੀ ਠੋਕ ਵਜਾਇ। ”” (ਭਾਵ ਪਰਖ ਕੇ) 
- ਸਿਰੀ ੧, ਅਸ ੧੩, ੫ : ੧ (61) 
“ਧਰਤੀ ਉਪਰਿ ਕੋਟ ਗੜ ਕੇਤੀ ਗਈ ਵਜਾਇ। ”” (ਭਾਵ ਰਾਜ ਕਰਕੇ, ਢੋਲ ਵਜਾ 
ਕੇ) 
- ਸੋਰ ੧, ੧, ੩ : ੧ (595) 
“ਵਿਣੁ ਵਜਾਈ ਕਿੰਗੁਰੀ ਵਾਜੈ ਜੋਗੀ ਸਾ ਕਿੰਗੁਰੀ ਵਜਾਇ। ? (ਵਜਾਉ) 
- ਰਾਮ ੩, ਅਸ ੧, ੧੨ : ੧ (909) 


ਵਜਾਇਆ --- (1) ਵਜਾ ਕੇ ਭਾਵ ਸੁਣ ਕੇ, ਪ੍ਰਗਟ ਕਰਕੇ, ਪ੍ਰਚਾਰ ਕੇ 

“ਢਾਢੀ ਕਰੇ ਪਸਾਉ ਸਬਦੁ ਵਜਾਇਆ। ” 

- ਮਾਝ ੧, ਵਾਰ ੨੭ : ੭ (150) 
“ਸਹਜੇ ਅਨਹਤ ਸਬਦੁ ਵਜਾਇਆ। ” 

- ਗਉ ੫, ਅਸ ੩, ੭ : ੨ (237) 
(2) ਵਜਾਨ ਨਾਲ 
“ਨਾਨਕ ਵਜਦਾ ਜੰਤੁ ਵਜਾਇਆ। ”” 

- ਗਉ ੪, ਵਾਰ ੨੪ਸ, ੩, ੨ : ੬ (313) 

(3) ਵਾਦਨ ਕੀਤਾ 
“ਅਨਹਦ ਬਾਣੀ ਨਾਦੁ ਵਜਾਇਆ। ” 

- ਆਸਾ ੫, ੧੭, ੩ : ੨ (375) 


ਵਜਾਇਦਾ --- ਵਜਾਉਂਦਾ ਹੈ 
“ਤੰਤੁ ਮੰਤੁ ਪਾਖੰਡੁ ਨ ਕੋਈ ਨਾ ਕੋ ਵੰਸੁ ਵਜਾਇਦਾ। ”” 
- ਮਾਰੂ ੧, ਸੋਲਾ ੧੫, ੭ : ੩ (1035) 


--- ਵਜਾਉਂਦੇ ਹਨ 
“ਕਿਤੀ ਬੈਹਨਿ੍‌ ਬੈਹਣੇ ਮੁਚੁ ਵਜਾਇਨਿ ਵਜ। ? 


- ਗੂਜ ੫, ਵਾਰ >ਸ, ੫, > : ੧ (518) 


“ਧਿਆਨ ਕਾ ਕਰਿ ਡੰਡਾ ਜੋਗੀ ਸਿੰਡੀ ਸੁਰਤਿ ਵਜਾਈ। ”” 
- ਰਾਮ ੩, ਅਸ ੧, ੨ : ੨ (908) 





ਇਨ 


(2) ਵਜਾਉਣ ਦੇ 
“ਵਿਣੁ ਵਜਾਈ ਕਿੰਗੁਰੀ ਵਾਜੈ ਜੋਗੀ ਸਾ ਕਿੰਗੁਰੀ ਵਜਾਇ। ” 

- ਰਾਮ ੩, ਅਸ ੧, ੧੨ : ੧ (909) 
(3) ਭਾਵ ਉਚਾਰੀ, ਗਾਇਣ ਕੀਤੀ 
“ਗੁਰ ਕੀ ਦਾਤਿ ਸਦਾ ਮਨ ਅੰਤਰਿ ਬਾਣੀ ਸਬਦਿ ਵਜਾਈ ਹੇ। ” 

- ਮਾਰੂ ੩, ਸੋਲਾ ੧, ੧੪ : ੩ (1044) 
(4) ਵਜਾਉਣ ਨਾਲ 
“ਫਰੀਦਾ ਦੁਨੀ ਵਜਾਈ ਵਜਦੀ ਤੂੰ ਭੀ ਵਜਹਿ ਨਾਲਿ। ” 

- ਸਲੋ ਫਰ, ੧੧੦ : ੧ (1383) 


“ਅਨਹਤ ਬਾਣੀ ਨਿਰਮਲ ਸਬਦੁ ਵਜਾਏ ਗੁਰ ਸਬਦੀ ਸਚਿ ਸਮਾਵਣਿਆ। ” 
- ਮਾਝ ੩, ਅਸ ੧੦, ੪ : ੩ (115) 
“ਬਾਣੀ ਵਜੈ ਸਬਦਿ ਵਜਾਏ ਗੁਰਮੁਖਿ ਭਗਤਿ ਥਾਇ ਪਾਵਣਿਆ। ?” 
(ਵਜਾਉਣ ਨਾਲ ਭਾਵ ਕੀਰਤਨ ਕਰਨ ਨਾਲ) 
- ਮਾਝ ੩, ਅਸ ੨੧, ੫ : ੩ (122) 
(2) ਪ੍ਰਗਟ ਕਰ ਦੇਵੇ 
“ਓਇ ਜੇਹਾ ਚਿਤਵਹਿ ਨਿਤ ਤੇਹਾ ਪਾਇਨਿ ਓਇ ਤੇਹੋ ਜੇਹੇ ਦਯਿ ਵਜਾਏ । ? 
- ਗਉ ੪, ਵਾਰ ੭ਸ, ੪, ੧ : ੬ (303) 
“ਗੁਰ ਕੀ ਬਾਣੀ ਨਾਮਿ ਵਜਾਏ। ” (ਨਾਮ ਦੁਆਰਾ ਪੁਗਟ ਕਰਦਾ ਹੈ) 
- ਆਸਾ ੩. ੪੪, ੪ : ੧ (362) 
(3) ਉਚਾਰਨ ਕਰੇ, ਸਿਮਰੇ 
“ਨਿਜ ਘਰਿ ਵਾਸਾ ਪਾਏ ਸਬਦੁ ਵਜਾਏ ਸਦਾ ਸੁਹਾਗਣਿ ਨਾਰੀ। ” 
- ਵਡ ੩, ਛੰਤ ੧, ੪ : ੩ (568) 
(4) ਵਜਾਉਣ ਨਾਲ 
“ਨਾਨਕ ਜੰਤ ਵਜਾਏ ਵਾਜਹਿ ਜਿਤੁ ਭਾਵੈ ਤਿਤੁ ਰਾਹਿ ਚਲਈਆ। ” 
- ਬਿਲਾ ੪, ਅਸ ੨, ੮ : ੨ (834) 


“ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸੁ ਵਜਾਹਾ। ”” 
- ਸੋਰ ੪, ੬, ੨੨ 
ਵਜਾਵਹਿ ---- ਵਜਾਉਦੇ ਹਨ 
“ਜਾ ਤੁਧ ਭਾਵਹਿ ਤਾ ਕਰਹਿ ਬਿਭੂਤਾ ਸਿੰਡੀ ਨਾਦੁ ਵਜਾਵਹਿ। ” 
- ਮਾਝ ੧, ਵਾਰ ੧੫ਸ, ੧, ੧: ੨ (145) 
ਵਜਾਵਣਹਾਰਾ - ਵਜਾਉਣ ਵਾਲਾ 
“ਆਪਿ ਵਜਾਏ ਵਜਾਵਣਹਾਰਾ। ” 


- ਮਾਰੂ ੩, ਸੋਲਾ ੧੮, ੪ : ੨ (1061) 


ਵਜਾਵਣਿਆ -- ਵਜਦਾ ਹੈ 
“ਨਉ ਦਰਵਾਜੇ ਦਸਵੈ ਮੁਕਤਾ ਅਨਹਦ ਸਬਦੁ ਵਜਾਵਣਿਆ। ”” 





3930 


- ਮਾਝ ੩, ਅਸ ੨, ੩ : ੩ (110) 


“ਅਉਗਣ ਫਿਰਿ ਲਾਗੂ ਭਏ ਕੂਰਿ ਵਜਾਵੈ ਤੂਰੁ । ” 


- ਸਿਰੀ ੧, ੧੫, ੧: ੨ (19) 
“ਨਿਰਮਲ ਬਾਣੀ ਨਾਦੁ ਵਜਾਂਵੈ। ” (ਵਜਾਏ) 


- ਆਸਾ ੧, ਅਸ ੧,੪:8੪ (411) 


“ਅਨਹਦ ਸਬਦੁ ਦਸਮ ਦੁਆਰਿ ਵਜਿਓ ਤਹ ਅੰਮ੍ਰਿਤ ਨਾਮੁ ਚੁਆਇਆ ਥਾ। ”” 
- ਮਾਰੂ ੫, ੧੨, ੨ : ੨ (1002) 
-<-- ਆਵਾਜ਼ ਵਿਚ ਆਇਆ 
“ਪੰਚੇ ਸਬਦੁ ਵਜੇ ਮਤਿ ਗੁਰਮਤਿ ਵਡਭਾਗੀ ਅਨਹਦੁ ਵਜਿਆ। ”” 
- ਕਾਨ ੪, ਵਾਰ ੭ : ੧ (1315) 


“ਬਾਣੀ ਵਜੀ ਚਹੁ ਜੁਗੀ ਸਚੋ ਸਚੁ ਸੁਣਾਇ। ”” 

- ਸਿਰੀ ੩, ੫੫, ੩ : ੨ (35) 
“ਪ੍ਰਭਿ ਰਾਖੀ ਪੈਜ ਵਜੀ ਵਾਧਾਈ। ” (ਪੁਗਟ ਹੋਈ, ਭਾਵ ਮਿਲੀ, ਖੁਸ਼ੀ ਹੋਈ) 

- ਆਸਾ ੫. ੫. ੪ : ੪ (371) 
“ਨਾਮੈ ਸੁਰਤਿ ਵਜੀ ਹੈ ਦਹਦਿਸਿ ਹਰਿ ਮੁਸਕੀ ਮੁਸਕ ਗੰਧਾਰੇ। ” (ਭਾਵ ਫੈਲੀ) 

- ਨਟ ੪, ਅਸ ੨, ੧: ੨ (981) 

(2) ਖੜਕੀ 
“ਨਉਬਤਿ ਵਜੀ ਸੁਬਹ ਸਿਉ ਚਲਣ ਕਾ ਕਰਿ ਸਾਜੁ। ? 

- ਸਲੋ ਫਰ, ੭੯ : ੨ (1382) 

-<੨੮ ਪੁਗਟ ਹੋਈਆਂ 

“ਗੁਰ ਚਰਣ ਲਾਗੇ ਸਦਾ ਜਾਗੇ ਮਨਿ ਵਜੀਆ ਵਾਧਾਈਆ। ”” 

- ਸ਼ੂਹੀ ੫, ੭, ੪ : ੫ (782) 


“ਤਿਸ ਕਾ ਕਹੁ ਕਿਆ ਜਤਨੁ ਜਿਸ ਤੇ ਵੰਜੀਐ। ” 
- ਜੈਤ ੫, ਵਾਰ ੧੦ : ੨ (708) 
(ਅ. ਵਜ਼ੀਰ) - ਮੰਤ੍ੀ, ਦੀਵਾਨ 
“ਆਪੇ ਸਾਹਿਬੁ ਆਪਿ ਵਜੀਰ। ” 
- ਗਉ ੩, ੨੬, ੪ : ੩ (59) 


- ਰਾਮ ੫. ਵਾਰ ੧ : ੬ (957) 





3931 


- ਗਉ ੫, ੧੪੯", ੩ : ੧ (212) 
ਮੰਤ੍ਰੀ, ਵੇਖੋ “ਵਜੀਰ? 
“ਏਕੋ ਸਾਹਿਬੁ ਏਕੁ ਵਜੀਰੁ। ? 


- ਆਸਾ ੧, ਅਸ ੩, ੫ : ੪ (413) 


“ਵਾਜੇ ਵਜੇ ਸਚੀ ਬਾਣੀਆ ਪੰਚ ਮੁਏ ਮਨੁ ਮਾਰੇ । ” 
- ਵਡ ੧, ਅਲਾ ੩, ੬ : ੨ (580) 


“ਦਾਨਹੁ ਤੈ ਇਸਨਾਨਹੁ ਵੰਜੇ ਭਸੁ ਪਈ ਸਿਰਿ ਖੁਥੈ । ” 
- ਮਾਝ ੧, ਵਾਰ ੨੬ਸ, ੧, ੧ : ੧੩ (150) 


(1) ਆਵਾਜ਼ ਵਿਚ ਆਏ, ਪ੍ਰਗਟ ਹੋਵੇ 
“ਬਾਣੀ ਵਜੈ ਸਬਦਿ ਵਜਾਇ ਗੁਰਮੁਖਿ ਭਗਤਿ ਥਾਇ ਪਾਵਣਿਆ। ”? 
- ਮਾਝ ੩, ਅਸ ੨੧, ੫ : ੩ (122) 

(2) ਆਖਿਆ ਜਾਂਦਾ ਹੈ, ਕਰਕੇ ਮਸ਼ਹੂਰ ਹੁੰਦਾ ਹੈ 
“ਜਿਸੁ ਅੰਦਰਿ ਚੁਗਲੀ ਚੁਗਲੋ ਵਜੈ ਕੀਤਾ ਕਰਤਿਆ ਓਸ ਦਾ ਸਭੁ ਗਇਆ। ?” 

- ਗਉ ੪, ਵਾਰ ੧੫ਸ, ੪, ੧ : ੩ (308) 
(3) ਵਜਦੀ ਹੈ, ਖੜਕਦੀ ਹੈ 
“ਓਸ ਪਿਛੇ ਵਜੈ ਫਕੜੀ ਮੁਹੁ ਕਾਲਾ ਆਗੈ ਭਇਆ। ?” 

- ਸੋਰ ੪, ਵਾਰ ੨੭ਸ, ੪, ੨ : ੨ (653) 


ਵੰਝ, ਲੰਮਾਂ ਸਾਰਾ ਬਾਂਸ ਜੋ ਚਪੂ ਕਰਕੇ ਵਰਤਿਆ ਜਾਂਦਾ ਹੈ 
“ਵੰਡੀ ਹਾਥਿ ਨ ਖੇਵਟੂ ਜਲੁ ਸਾਗਰੁ ਅਸਰਾਲੂ। ” 
- ਮਾਰੂ ੧, ਅਸ ੨, ੧ : ੩ (1009) 


“ਨਾ ਬੇੜੀ ਨ ਤੁਲਾੜਾ ਨਾ ਤਿਸੁ ਵੰਝੁ ਮਲਾਰੁ । ? 

- ਸਿਰੀ ੧, ਅਸ ੧੦, ੪ : ੨ (59) 
ਜਾਂਦੀ ਹਾਂ 
“ਆਵਉ ਵੰਵਉ ਡੁੰਮਣੀ ਕਿਤੀ ਮਿਤ੍ਰ ਕਰੇਉ। ” 

- ਮਾਰੂ ੧, ਅਸ ੯, ੧ : ੧ (1014) 


“ਦੁਨੀਆ ਨ ਸਾਲਾਹਿ ਜੋ ਮਰਿ ਵੰਵਸੀ। ? 
- ਸੂਹੀ ੩, ਅਸ ੩, ੧ : ੧ (755) 


“ਭਗਤੀ ਨਾਮੁ ਵਿਹੂਣਿਆ ਆਵਹਿ ਵੰਵਹਿ ਪੂਰ। ” 
- ਸਿਰੀ ੫, ੮੪, ੩ : ੩ (47) 
(2) ਲੰਘੇ, ਗੁਜ਼ਰੇ 





3932 


“ਘੜੀ ਮੂਰਤ ਸਿਮਰਤ ਪਲ ਵੰਵਹਿ ਜੀਵਣੁ ਸਫਲੁ ਤਿਥਾਈ ਜੀਉ। ” 
- ਮਾਝ ੫, ੪੫, ੧ : ੩ (107) 


- ਆਸਾ ੫, ਛੰਤ ੧੨, ੨ : ੧ (460) 


“ਪਤਣਿ ਕੂਕੇ ਪਾਤਣੀ ਵੰਵਹੁ ਧ੍ਰਕਿ ਵਿਲਾੜਿ। 
- ਮਾਰੂ ੧, ਅਸ ੧੦, ੬ : ੧ (1015) 
“ਸਭਨਾ ਸਾਹੁਰੈ ਵੰਵਣਾ ਸਭਿ ਮੁਕਲਾਵਣਹਾਰ। ”? 
- ਸਿਰੀ ੫, ੯੩, ੪ : ੧ (50) 


“ਅਵਗੁਣ ਵੰਵਨਿ ਗੁਣ ਰਵਹਿ ਮਨਿ ਸੁਖੁ ਵਸੈ ਆਇ। ”? 
- ਰਾਮ ੩, ਵਾਰ ੨੧ਸ, ੧, ੨ : ੩ (956) 


(2) ਜਾਂਦੀਆਂ ਹਨ 
“ਆਵਨਿ ਵੰਵਨਿ ਨਾ ਰਹਨਿ ਪੂਰ ਭਰੇ ਪਹੀਆਹ। ”” 

- ਮਾਰੂ ੧, ਅਸ ੧੦, ੨ : ੨ (1015) 
““ਵਿਛੋਹੇ ਜੰਬੂਰ ਖੰਵੈ ਨ ਵੰਵਨਿ ਗਾਖੜੇ। ” (ਨਹੀਂ ਜਾਂਦੇ) 


- ਗੂਜ ੫, ਵਾਰ ੧੧ਸ, ੫, ੧ : ੧ (520) 


“ਕਿਤੰ) ਇਤੁ ਦਰੀਆਇ ਵੰਵਨਿ ਵਹਦਿਆ। ”? 

- ਆਸਾ ੫, ੧੧੦, ੧ : ੨ (398) 
“ਜੈ ਡਿਠੈ ਮਨੁ ਧੀਰੀਐ ਕਿਲਵਿਖ ਵੰਵਨਿ੍‌ ਦੂਰੇ। ” (ਜਾਵਨ) 

- ਸੂਹੀ ੫, ਅਸ ੪, ੭ : ੧ (761) 


“ਹੰ ਭੀ ਵੰਵਾ ਡੁਮਣੀ ਰੋਵਾ ਝੀਣੀ ਬਾਣਿ।” 
- ਸਿਰੀ ੧, ੨੪, ੨ : ੨ (23) 
“ਹਉ ਕੁਰਬਾਣੀ ਤੇਰੈ ਵੰਵਾ ਨਾਨਕ ਦਾਸ ਦਸਾਵਣਿਆ। ” 
- ਮਾਝ ੫, ਅਸ ੩੫, ੮ :੩ (131) 
““ਤਾਹੂ ਖਰੇ ਸੁਜਾਣ ਵੰਵਾ ਏਨੀ ਕਪਰੀ। ” (ਲੰਘ ਗਏ ਹਨ) 
- ਸਲੋ ੧, ੩ 2: ੨ (1401) 


“ਤਿਨ ਖੰਨੀਐ ਵੰਵਾਂ ਜਿਨ ਮੇਰਾ ਹਰਿ ਪੁਭੁ ਡੀਠਾ ਰਾਮ। ? 
- ਵਡ ੫. ਛੰਤ ੨, ੩ : ੧ (577) 





3933 


- ਗਉ ੫, ਵਾਰ ੧੯ਸ, ੫. ੧ : ੧ (322) 


ਵੰਵਾਇਆ --- ਵਰਗਲਾ ਲਿਆ, ਕੁਰਾਹੇ ਪਾਇਆ, ਖਰਾਬ (ਤਬਾਹ) ਕੀਤਾ 
“ਜੋ ਸੈਤਾਨਿ ਵੰਵਾਇਆ ਸੇ ਕਿਤ ਫੇਰਹਿ ਚਿਤ । ”? 
- ਸਲੋ ਫਰ, ੧੫ : ੨ (1378) 


“ਉਸਤਤਿ ਨਿੰਦਾ ਨਾਨਕ ਜੀ ਮੈ ਹਭ ਵਵਾਈ ਛੋੜਿਆ ਹਭੁ ਕਿਝੁ ਤਿਆਗੀ। ”? 

- ਰਾਮ ੫, ਵਾਰ ੧੪ਸ, ੫, ੧ : ੧ (963) 
(2) ਮੁਕ ਗਈ 
“ਢੂੰਢ ਵਵਾਈ ਥੀਆ ਥਿਤਾ। ” 

- ਰਾਮ ੫, ਵਾਰ ੧੭ਸ, ੫, ੨ : ੩ (964) 


“ਪਤਿਤ ਪੁਨੀਤ ਕੀਏ ਖਿਨ ਭੀਤਰਿ ਅਗਿਆਨੁ ਅੰਧੇਰੁ ਵੰਵਾਈ। ” 
- ਰਾਮ ੫. ਅਸ ੬, ੩:੧(915) 


--- ਦੂਰ ਕਰੀਏ, ਛੱਡ ਦੇਈਏ 
“ਲਿਖਿਆ ਪਲੈ ਪਾਇ ਗਰਬੁ ਵਵਾਈਐ। ”” 
- ਆਸਾ ੧, ਅਸ ੧੬, ੬ 2 ੨ (420) 
“ਝੁਠੀ ਦੁਨੀਆ ਲਗਿ ਨ ਆਪੁ ਵਵਾਈਐ। ” (ਗਵਾਈਐ) 
- ਆਸਾ ਫਰ, ੨, ੨ : ੨ (488) 
ਗੁਆਏ, ਦੂਰ ਕਰੇ 
“ਆਪੁ ਵਵਾਏ ਤਾ ਸਭ ਕਿਛੁ ਪਾਏ। ” 
- ਮਾਝ ੩, ਅਸ ੧੧, ੧ : ੧ (115) 
“ਇਕਿ ਦਰਿ ਸੇਵਹਿ ਦਰਦੁ ਵਵਾਏ । ” (ਦੂਰ ਕਰਦੇ ਹਨ) 
- ਮਾਰੂ ੧, ਸੋਲਾ ੮, ੧੬ : ੧ (1028) 


ਗੁਆਉਣਾ 
“ਸੋਈ ਹੋਇ ਜਿ ਕਰਤੇ ਭਾਵੈ ਕਹਿ ਕੈ ਆਪੁ ਵਵਾਵਣਾ। ”? 
- ਮਾਰੂ ੫, ਸੋਲਾ ੧੪, ੧੩ : ੩ (1086) 


ਵਵਾਵਣਿਆ -- ਗੁਆ ਦਿੱਤਾ ਹੈ 
“ਆਪੇ ਗੁਪਤੁ ਪਰਗਟੁ ਹੈ ਆਪੇ ਗੁਰਸਬਦੀ ਆਪੁ ਵੰਵਾਵਣਿਆ। ”? 
- ਮਾਝ ੩, ਅਸ ੨੫, ੧: ੩ (124) 


“ਉਠਿ ਵੰਵੁ ਵਟਾਊੜਿਆ ਤੈ ਕਿਆ ਚਿਰੁ ਲਾਇਆ। ” 

- ਆਸਾ ੫, ਛੰਤ ੧੧, ੧ : ੧ (459) 
(2) ਜਾ, ਦੂਰ ਹੋ 
“ਵੰਵੁ ਮੇਰੇ ਆਲਸਾ ਹਰਿ ਪਾਸਿ ਬੇਨੰਤੀ। ? 

- ਆਸਾਂ ੫, ਛੰਤ ੧੨, ੧ : ੧ (460) 
(3) ਜਾਈਏ, ਜਾਓ 





3934 


“ਹਰਿ ਨਾਮੈ ਹਮ ਪੀਤਿ ਲਗਾਨੀ ਹਮ ਹਰਿ ਵਿਟਹੁ ਘੁਮਿ ਵੰਵੁ। ” 
- ਬਸੰ ੪, ੭, ੩ : ੨ (1179) 


੨ (1020) 


“ਜਿਥਹੁ ਵੰਵੈ ਜਾਇ ਤਿਥਾਊ ਮਉਜੂਦੁ ਸੋਇ। ” 
- ਗਉ ੫. ਵਾਰ ੧੯ਸ, ੫, ੧ : ੨ (322) 
“ਜੀਉ ਵੰਵੈ ਚਉ ਖੰਨੀਐ ਸਚੇ ਸੰਦੜੈ ਨੇਹਿ। (ਭਾਵ ਹੋਏ) 
- ਸੋਰ ੪, ਵਾਰ ੫ਸ, ੩, ੧ : ੨ (644) 
“ਅਨਿਕ ਬਾਰ ਕੋਟਿ ਜਨ ਊਪਰਿ ਨਾਨਕੁ ਵੰਵੈ ਵਾਰਨਾ। ” (ਜਾਂਦਾ ਹੈ) 
- ਰਾਮ ੫, ਅਸ ੫, ੮ : ੧ (915) 
“ਮਨੁ ਲੋਚੈ ਉਨ ਮਿਲਣ ਕਉ ਕਿਉ ਵੰਵੈ ਘਿਤਾ। ” (ਲਿਆ ਜਾਵੇ) 
- ਰਾਮ ੫, ਵਾਰ ੧੯ : ੨ (965) 
“ਨਿੰਦਾ ਤੇਰੀ ਜੋ ਕਰੇ ਸੋ ਵੰਵੈ ਚੁਰ। ? (ਹੁੰਦਾ ਹੈ) 
੍‌੍ - ਰਾਮ ਬਸ, ਵਾਰ ੫ : ੭ (967) 


(2) ਦੂਰ ਹੁੰਦੀ ਹੈ 
“ਵੰਵੈ ਰੋਗਾ ਘਾਣਿ ਹਰਿ ਗੁਣ ਗਾਇਐ। ” 


- ਗੂਜ ੫, ਵਾਰ ੮ : ੨ (520) 


“ਜੋ ਜੋ ਵੰਵੇਂ' ਡੀਹੜਾ ਸੋ ਉਮਰ ਹਥ ਪਵੰਨਿ। ” 
- ਸਲੋ ਫਰ, ੮੯ : ੨ (1382) 


ਵਟਾਉ, ਵੇਸ (ਦਰਪਣ); ਵਾਂਗੂੰ (ਮਹਾਨਕੋਸ਼, 


- ਗਉ ਕਬ, ੩੩, ੨ : ੨ (329) 
ਵਟਵਾਰੇ ---- ਰਾਹਗੀਰ, ਰਾਹਮਾਰ, ਲੁਟੇਰਾ, ਡਾਕੂ 
“ਦੇਹੀ ਨਗਰਿ ਕੋਟਿ ਪੰਚ ਚੋਰ ਵਟਵਾਰੇ ਤਿਨ ਕਾ ਥਾਉ ਥੇਹੁ ਗਵਾਇਆ। ” 
- ਤੁਖਾ ੪, ਛੰਤ ੪, ੬ : ੪ (1117) 


“ਵਾਟ ਵਟਾਊ ਆਇਆ ਨਿਤ ਚਲਦਾ ਸਾਥੁ ਦੇਖੁ । ”” 
- ਸਿਰੀ ੧, ਅਸ ੧੩, ੨ : ੩ (61) 
ਵਟਾਉੜਿਆ - ਹੇ ਰਾਹੀ, ਹੇ ਮੁਸਾਫਰ 
“ਉਠਿ ਵੰਵੁ ਵਟਾਉੜਿਆ ਤੈ ਕਿਆ ਚਿਰੁ ਲਾਇਆ। ” 
- ਆਸਾ ੫, ਛੰਤ ੧੧, ੧ : ੧ (459) 


ਵਟਾਇਆ --- (1) ਵਟਾ ਕੇ, ਬਦਲ ਕੇ 





3935 


“ਘਰਿ ਜਾਸਨਿ ਵਾਟ ਵਟਾਇਆ। ”” 
- ਸਿਰੀ ੫, ਅਸ ੨੯, ੧੯ : ੨ (74) 
(2) ਬਦਲਿਆ, ਤਬਦੀਲ ਕੀਤਾ, ਪਲਟਾ ਦਿੱਤਾ 
“ਕਿਤੁ ਬਿਧਿ ਪੁਰਖਾ ਜਨਮੁ ਵਟਾਇਆ। ” 
- ਰਾਮ ੧, ਸਿਗੋ ੧੯ : ੧ (939) 
ਵਟਾਈਦੇ ਹਨ, ਵਟਾਏ ਜਾਂਦੇ ਹਨ 
“ਜੁਗੁ ਜੁਗੁ ਫੇਰਿ ਵਟਾਈਅਹਿ ਗਿਆਨੀ ਬੁਝਹਿ ਤਾਹਿ। ” 
- ਆਸਾ ੧, ਵਾਰ ੧੩ਸ, ੧, ੧ : ੨ (470) 


- ਮਾਝ ੧, ਵਾਰ ੧੭ : ੫ (146) 


“ਇਕ ਲੋਕੀ ਹੋਰੁ ਛਮਿਛਰੀ ਬ੍ਰਾਹਮਣੁ ਵਟਿ ਪਿੰਡੁ ਖਾਇ। ” 
- ਆਸਾ ੧, ੩੨. ੪ : ੧ (358) 
“ਵਟਿ ਧਾਗੇ ਅਵਰਾ ਘਤੈ । ”” 
- ਆਸਾ ੧, ਵਾਰ ੧੫ਸ, ੧, ੪ : ੬ (471) 


“ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ । ” 
- ਆਸਾ ੧, ਵਾਰ ੧੫ਸ, ੧, ੧ : ੧ (471) 


2੩ 


ਵਟਦਾ ਹੈ, ਮਰੋੜ ਚਾੜ੍ਹਦਾ ਹੈ 
“ਤਗੁ ਕਪਾਹਹੁ ਕਤੀਐ ਬਾਮੁਣੁ ਵਟੇ ਆਇ। ”” 
- ਆਸਾ ੧, ਵਾਰ ੧੫ਸ, ੧, ੨ : ੩ (471) 


ਵਡਾ, ਅਤਿ, ਬਹੁਤ 
“ਹਰਿ ਜਨ ਕੇ ਵਡ ਭਾਗ ਵਡੇਰੇ ਜਿਨ ਹਰਿ ਹਰਿ ਸਰਧਾ ਹਰਿ ਪਿਆਸ। ” 

- ਗੂਜ ੪, ਸੋਦ ੪, ੨ : ੧(10) 
“ਸੇ ਵਡਭਾਗੀ ਵਡ ਜਾਣੀਅਹਿ ਜਿਨ ਹਰਿ ਰਸੁ ਖਾਧਾ ਗੁਰ ਭਾਇ। ” (ਵਡੇ) 

- ਸਿਰੀ ੪, ੬੯, ੨: ੩(41) 
“ਸਤਿਗੁਰੁ ਸੁਜਾਨੁ ਪੁਰਖੁ ਵਡ ਪਾਇਆ ਹਰਿ ਰਸਕਿ ਰਸਕਿ ਫਲ ਲਾਗਿਬਾ। ”” 
(ਵੱਡਾ, ਮਹਾਨ) 

- ਜੈਤ ੪, ੪, ੧ : ੧ (697) 


“ਜਿਸ ਨੋ ਸਤਿਗੁਰ ਨਾਲਿ ਹਰਿ ਸਰਧਾ ਲਾਏ ਤਿਸੁ ਹਰਿ ਧਨ ਕੀ ਵੰਡ ਹਥਿ ਆਵੈ 
ਜਿਸ ਨੋ ਕਰਤੈ ਧੁਰਿ ਲਿਖਿ ਪਾਇਆ। ”? 
- ਬਿਲਾ ੪, ਵਾਰ ੯ : ੩ (853) 
--- ਵਡਿਆਈ 
“ਜਨ ਕੀ ਉਪਮਾ ਤੁਝਹਿ ਵਡਈਆ। ” 





3936 


- ਗਉਂ ੪, ੪੬, ੧" : 


ਵਡਸਮਰਥਾ -- ਵਡੀ ਸ਼ਕਤੀ (ਸਮਰਥਾ) ਵਾਲਾ 
“ਬਾਬੁਲੁ ਮੇਰਾ ਵਡਸਮਰਥਾ ਕਰਣ ਕਾਰਣ ਪ੍ਰਭਹਾਰਾ। ” 
- ਸੂਹੀ ੫, ਛੰਤ ੨, ੧ : ੩ (777) 
ਵਡਸਾਹਾ ---- ਵਡਾ ਸ਼ਾਹ 


“ਆਪੇ ਵਡਦਾਣਾ ਵਡਸਾਹਾ। ” 
- ਜੈਤ ੪, ੧੦, ੪ : ੧(699) 


-- ਵਡੀ ਅਮੀਰੀ ਵਾਲੀ 
“-ਗਿਰੰਬਾਰੀ ਵਡਸਾਹਿਬੀ ਸਭੁ ਨਾਨਕ ਸੁਪਨੁ ਥੀਆ। ” 
- ਸਿਰੀ ੫, ੭੨, ੪ : ੨ (42) 


“ਸਬਦਿ ਰਤੇ ਵਡਹੰਸ ਹੈ ਸਚੁ ਨਾਮੁ ਉਰਿ ਧਾਰਿ। ” 
- ਵਡ ੪, ਵਾਰ ੧ਸ, ੩, ੧ : ੧ (585) 


“ਸੇ ਜਾਨਿਆ ਵਡਹੰਸੁ ਹੈ ਤਾ ਮੈ ਕੀਆ ਸੰਗੁ। ” 
- ਵਡ ੪, ਵਾਰ ੧ਸ, ੩. ੨ : ੧ (585) 
ਵਡੇ ਤੋ 
“ਸਭ ਸਾਲਾਹੈ ਆਪ ਕਉ ਵਡਹੁ ਵਡੇਰੀ ਹੋਇ। ”” 
- ਸਿਰੀ ੧, ਅਸ ੮, ੮ : ੧ (58) 


--- ਵਡਾ ਗਹਿਣਾ, ਵਡਾ ਭੂਸ਼ਨ 
“ਹਰਿ ਹਰਿ ਹਾਰੁ ਕੰਠਿ ਹੈ ਬਨਿਆ ਮਨੁ 
ਮੋਤੀਚੂਰੁ ਵਡਗਹਨ ਗਹਨਈਆ। ”” 
- ਬਿਲਾ ੪, ਅਸ ੫. ੬ : ੧ (836) 


੭ ਕਿਆ 
“ਤੁਮਰੇ ਗੁਨ ਪ੍ਰਭ ਕਹਿ ਨ ਸਕਹਿ ਹਮ ਤੁਮ ਵਡ ਵਡ ਪੁਰਖ ਵਡਗੇ । ”” 
- ਨਟ ੪, ੪, ੪: 
(ਮਹਾਨਕੋਸ਼ ਅਰਥ “ਚੰਗੀ ਤਰ੍ਹਾਂ ਜਾਣਨਯੋਗ” ਕਰਦਾ ਹੈ) 


ਵਡਦਾਣਾ ---- ਬਹੁਤ ਸਿਆਣਾ 
“ਸਤਿਗੁਰੁ ਸਾਹੁ ਪਾਇਆ ਵਡਦਾਣਾ ਹਰਿ ਕੀਏ ਬਹੁ ਗੁਣ ਸਾਝਾ। ” 
- ਜੈਤ ੪, ੫, ੩ : ੨ (698) 


- ਵਡ ੫, ੫,੧£ 


“ਜਨੁ ਨਾਨਕੁ ਸਾਲਾਹਿ ਨ ਰਜੈ ਤੁਧੁ ਕਰਤੇ ਤੂੰ ਹਰਿ ਸੁਖਦਾਤਾ ਵਡਨੁ । ” 





ਸੀ 


- ਬਿਹਾ ੪, ਵਾਰ ੧੦ 


“ਤੁਮਰੀ ਥਾਹ ਪਾਈ ਨਹੀ ਪਾਵੈ ਜਨ ਨਾਨਕ ਕੇ ਪ੍ਰਭ _ਵਡਨੇ । ” 
- ਨਟ ੪, ੫, ੪ 
ਵਡਾ ਇਕਬਾਲ, ਵਡਾ ਤੇਜ, ਵਡੀ ਵਡਿਆਈ 
“ਨਾਨਕ ਪਭ ਸਰਣਾਗਤੀ ਜਾ ਕਾ ਵਡਪਰਤਾਪ । ” 
- ਬਿਲਾ ੫, ੭੫, ੨ : ੨ (819) 
ਵਡਾ ਇਕਬਾਲ, ਵਡੀ ਵਡਿਆਈ 
“ਵਡਪਰਤਾਪੁ ਅਚਰਜ ਰੂਪੁ ਹਰਿ ਕੀਨੀ ਦਾਤਿ। ”” 
- ਬਿਲਾ ੫, ੭੭, ੧: ੨ (819) 
ਵਡੇ ਪਰਵਾਰ ਵਾਲਾ 
“ਆਪਿ ਇਕਾਤੀ ਹੋਇ ਰਹੈ ਆਪੇ ਵਡਪਰਵਾਰੁ । ? 
- ਬਿਹਾ ੪, ਵਾਰ ੨੧ : ੩ (556) 
ਵਡੇ ਪੁੰਨਾਂ ਦੁਆਰਾ 
“ਪਾਈਐ ਵਡਪੁਨੀ ਮੇਰੇ ਮਨਾ। ? 
- ਆਸਾ ੫, ੧੫੯, ੧" : ੫ (409) 


ਵਡੇ ਪੁੰਨਾਂ ਸਦਕਾ, ਚੰਗੇ ਕੀਤੇ ਕਰਮਾਂ ਕਰਕੇ 
“ਵਡਪੁੰਨੀ ਹਰਿ ਧਿਆਇਆ ਜਨ ਨਾਨਕ ਹਮ ਮੂਰਖ ਮੁਗਧ ਨਿਸਤਾਰੇ ਰਾਮ। ” 


- ਬਿਹਾ ੪, ਛੰਤ ੩, ੧ : ੪ (539) 


ਵਡਾ ਪੁੰਨ, ਵਡਾ ਉਪਕਾਰ 
“ਤਿਸੁ ਸਤਿਗੁਰ ਕਉ ਵਡਪੁੰਨੁ ਹੈ ਜਿਨਿ 
ਅਵਗਣ ਕਟਿ ਗੁਣੀ ਸਮਝਾਇਆ। ”” 
- ਵਡ ੪, ਵਾਰ ੭ : ੪ (588) 


ਵਡੇ ਪੁੰਨਾਂ ਸਦਕਾ, ਸ਼ੁਭ ਕਰਮਾਂ ਸਦਕਾ 
“ਮਾਣਸ ਜਨਮੁ ਵਡਪੁੰਨੇ ਪਾਇਆ ਦੇਹ ਸੁ ਕੰਚਨ ਚੰਗੜੀਆ। ” 
- ਵਡ ੪, ਘੋੜੀ ੧, ੧: 


ਵਡਾ ਪੁੰਨ, ਵਡਾ ਉਪਕਾਰ 
“ਗੁਰਿ ਹਰਿ ਮਾਰਗੁ ਦਸਿਆ ਗੁਰ ਪੁੰਨੁ ਵਡਪੁੰਨੋ । ” 
- ਤਿਲੰ ੪, ਅਸ ੨, ੯ 2: ੨ (725) 

ਵਡਾ ਮਾਲਕ 
“ਕਿਆ ਹਮ ਕਿਰਮ ਨਾਨ ਨਿਕ ਕੀਰੇ ਤੁਮੁ ਵਡਪੁਰਖ ਵਡਾਗੀ। ”” 

- ਧਨਾ ੪, ੨, ੩ : ੧ (667) 
ਵਡਾ ਮਾਲਕ, ਵਡਾ ਸਮਰਥ ਮਾਲਕ 

- ਸਿਰੀ ੫, ੯੬, ੧" : ੨ (51) 





3938 


“ਮਨ ਲਾਗੀ ਪ੍ਰੀਤਿ ਰਾਮ ਨਾਮ ਹਰਿ ਹਰਿ ਜਪਿਓ ਹਰਿ ਪ੍ਰਭੁ ਵਡਫਾ। ” 
- ਪ੍ਰਭਾ ੪, ੫, ੧ : ੧ (1336) 
ਚੰਗੇ ਭਾਗ 
“ਹਰਿ ਜਨ ਕੇ ਵਡਭਾਗ ਵਡੇਰੇ ਜਿਨ ਹਰਿ ਹਰਿ ਸਰਧਾ ਹਰਿ ਪਿਆਸ। ” 
- ਗੂਜ ੪, ੧, ੨ : ੧ (492) 
ਵਡੇ/ਚੰਗੇ ਭਾਗਾਂ ਵਾਲੀ 
“ਸਾ ਗੁਣਵੰਤੀ ਸਾ ਵਡਭਾਗਣਿ। ” 
- ਮਾਝ ੫, ੧੧, ੨ : ੧ (97) 
ਚੰਗੇ ਭਾਗਾਂ ਵਾਲੀ 
“ਇਛ ਪੁਨੀ ਵਡਭਾਗਣੀ ਵਰੁ ਪਾਇਆ ਹਰਿ ਰਾਇ। ” 
- ਮਾਝ ੫, ਬਾਰਾ ੧੩ : ੪ (136) 
ਵਡੇ ਭਾਗਾਂ ਵਾਲੀ ਹੈ 
“ਜਿਸੁ ਘਰਿ ਵਸਿਆ ਕੰਤੁ ਸਾ ਵਡਭਾਗਣੇ । ”” 
- ਫੁਨ ੫. ੪ 5: ੧ (1362) 


(1) ਚੰਗੇ ਭਾਗਾਂ ਵਾਲਾ 
“ਜੋ ਇਸੁ ਮਾਰੇ ਸੋ ਵਡਭਾਗਾ। ”” 


- ਗਉਂ ੫, ਅਸ ੫. ੪ : ੩ (238) 
(2) ਚੰਗੇ ਭਾਗ 
“ਜਾ ਕਾ ਠਾਕੁਰੁ ਤੁਹੀ ਪਰ੍ਭ ਤਾ ਕੇ ਵਡਭਾਗਾ। ”” 
- ਆਸਾ ੫. ੧੧੬, ੧ : ੧ (399) 
ਵਡੇ ਭਾਗਾਂ ਨਾਲ 
“ਨਾਮੁ ਨਿਧਾਨੁ ਅਖੁਟੁ ਹੈ ਵਡਭਾਗਿ ਪਰਾਪਤਿ ਹੋਇ। ”” 
- ਸਿਰੀ ੩, ੪੨, ੧ : ੩ (29) 
(1) ਵਡੇ ਭਾਗਾਂ ਵਾਲੇ, ਚੰਗੇ ਭਾਗਾਂ ਵਾਲੇ 
“ਧੰਨੁ ਵਡਭਾਗੀ ਵਡਭਾਗੀਆ ਜੋ ਆਇ ਮਿਲੇ ਗੁਰ ਪਾਸਿ। ” 
- ਸਿਰੀ ੪, ੬੬, ੨ : ੩ (40) 
(2) ਵਡੇ ਭਾਗਾਂ ਨਾਲ 
“ਵਡਭਾਗੀ ਮਿਲੁ ਸੰਗਤੀ ਸਚਾ ਸਬਦੁ ਵਿਸਾਹੁ । ? 
- ਸਿਰੀ ੫, ੮੨, ੨ : ੨ (46) 
“ਉਦਮੁ ਕਰਿ ਹਰਿ ਜਾਪਣਾ ਵਡਭਾਗੀ ਧਨੁ ਖਾਟਿ। ” 
- ਸਿਰੀ ੫, ੮੭, ੧: ੧ (48) 
ਵਡੇ ਭਾਗਾਂ ਨਾਲ 
“ਕਹੁ ਨਾਨਕ ਪਾਈਐ ਵਡਭਾਗ) ਮਨ ਤਨ ਹੋਇ ਬਿਗਾਸਾ। ” 
- ਸਾਰ ੫, ੨੩, ੨ : ੨ (1209) 


(1) ਵਡੇ ਭਾਗਾਂ ਵਾਲਾ/ਚੰਗੇ ਭਾਗਾਂ ਵਾਲਾ ਹੈ 





ਇੰ 


“ਧੰਨੁ ਵਡਭਾਗੀ ਵਡਭਾਗੀਆ ਜੋ ਆਇ ਮਿਲੇ ਗੁਰ ਪਾਸਿ। ” 
- ਸਿਰੀ ੪, ੬੬, ੨ : ੩ (40) 
(2) ਵਡੇ ਭਾਗਾਂ ਵਾਲੇ ਦੇ 
“£ਵਡਭਾਗੀਆ ਵਾਹੁ ਵਾਹੁ ਮੁਹਹੁ ਕਢਾਈ। ” 
- ਗੂਜ ੩, ਵਾਰ ੧੪ਸ, ੩, ੨ : ੩ (514) 
(3) ਵਡੇ ਭਾਗਾਂ ਵਾਲੇ 
“ਸੁਣਿ ਵਡਭਾਗੀਆ ਹਰਿ ਅੰਮ੍ਰਿਤ ਬਾਣੀ ਰਾਮ । ”” 
- ਬਿਹਾ ੫, ਛੰਤ ੫, ੩ : ੧ (545) 
ਵਡੇ ਭਾਗਾਂ ਵਾਲਿਆਂ ਨੇ 
“ਹਰਿ ਪਾਇਅੜਾ ਵਡਭਾਗੀਈ ਮੇਰੇ ਗੋਵਿੰਦਾ ਨਿਤ ਲੈ ਲਾਹਾ ਮਨਿ ਹਸੁ ਜੀਉ।” 
- ਗਉਂ ੪, ੬੬, ੩ : ੪ (173) 
ਵਡੇ ਭਾਗਾਂ ਵਾਲਿਓ 
“ਮਨੁ ਰੰਗਹੁ ਵਡਭਾਗੀਹੋ ਗੁਰੁ ਤੁਠਾ ਕਰੇ ਪਸਾਉ। ”” 
- ਸਿਰੀ ੪, ੬੭, ੨: ੧ (40) 
(1) ਚੰਗੇ ਭਾਗਾਂ/ਵਡੇ ਭਾਗਾਂ ਵਾਲਾ 
“ਸਤਿਗੁਰੁ ਪੁਰਖੁ ਪਾਇਆ ਵਡਭਾਗੂ । ” 


- ਆਸਾ ੪, ੫੫, ੨ : ੨ (366) 
“ਹਰਿ ਪੁਭੁ ਸਜਣੁ ਲੋੜਿ ਲਹੁ ਮਨਿ ਵਸੈ ਵਡਭਾਗੁ । (ਵਡੇ ਭਾਗਾਂ ਵਾਲਾ ਹੋ ਜਾਂਦਾ 
ਹੈ) 


- ਬਿਲਾ ੪, ਛੰਤ ੨, ੧ੋਸ : ੧ (845) 
(2) ਚੰਗੇ ਭਾਗ, ਵਡੇ ਭਾਗ 
“ਨਾਨਕ ਮਸਤਕਿ ਜਿਸੁ ਵਡਭਾਗੁ । ”” 
- ਵਡ ੩, ੭. ੪ : ੧ (560) 
ਵਡੇ ਭਾਗਾਂ ਵਾਲੇ 
“ਸਾਧਸੰਗੁ ਜਿਨ ਪਾਇਆ ਸੇਈ ਵਡਭਾਗੇ। 
- ਗਉਂ ੫. ਵਾਰ ੧੬ : ੩ (322) 
“ਸਤਿਗੁਰੁ ਆਇ ਮਿਲਿਆ ਵਡਭਾਗੇ। ” (ਵਡੇ ਭਾਗਾਂ ਵਾਲੇ ਨੂੰ) 
- ਮਾਰੂ ੩, ਸੋਲਾ ੨, ੧੨ :੨ (1045) 
“ਅੰਤਰਿ ਸਬਦੁ ਮਸਤਕਿ ਵਡਭਾਗੇ। ? (ਚੰਗੇ ਭਾਗ) 
- ਮਾਰੂ ੩, ਸੋਲਾ ੭, ੩ :੨ (1050) 
“ਹਰਿ ਨਾਮੁ ਦੀਓ ਮਸਤਕਿ ਵਡਭਾਗੇ । ”! (ਚੰਗੇ ਭਾਗਾਂ ਕਰਕੇ) 
- ਬਸੰ ੩, ੨, ੨ : ੪ (1172) 
ਵਡੇ ਭਾਗਾਂ ਸਦਕਾ 
“ਸੁਣਿ ਸੁਵਣ ਬਾਣੀ ਸਹਜਿ ਜਾਣੀ ਹਰਿ ਨਾਮੁ ਜਪਿ ਵਡਭਾਗੈ । ” 
- ਸੂਹੀ ੫, ਛੱਤ ੩, ੧ : ੫ (778) 
ਵਡੇ ਭਾਗਾਂ ਦੀ 
“ਹਰਿ ਵਾਪਾਰਿ ਸੇ ਜਨ ਲਾਗੇ ਜਿਨਾ ਮਸਤਕਿ ਮਣੀ ਵਡਭਾਗੋ ਰਾਮ। ” 





3940 


- ਵਡ ੩, ਛੰਤ ੨, ੩ : ੧ (568) 
“ਪ੍ਰਿਅ ਮੁਖਿ ਲਾਗੋ ਜਉ ਵਡਭਾਗੋ ਸੁਹਾਗੁ ਹਮਾਰੋ ਕਤਹੁ ਨ ਡੋਲੀ। ” (ਚੰਗੇ ਭਾਗ) 
- ਬਿਲਾ ੫, ੮੯, ੧ : ੨ (822) 
ਵਡਭੂਮੀਆ -- ਜਾਗੀਰਦਾਰ, ਵਿਸ਼ਾਲ ਭੂਮੀ ਦਾ ਮਾਲਕ, ਵਡਾ ਜ਼ਿਮੀਦਾਰ 


“ਧਨਪਾਤੀ ਵਡਭੂਮੀਆ ਮੇਰੀ ਮੇਰੀ ਕਰਿ ਪਰਿਆ। ” 
- ਸਿਰੀ ੫, ੭੨, ੨ : ੨ (42) 


ਵਡਰੋਗੁ ---- ਵਡੀ ਬਿਮਾਰੀ 
“ਦੂਖੁ ਦਰਦੁ ਵਡਰੋਗੁ ਨ ਪੋਹੇ ਤਿਸੁ ਮਾਇ। ” 


- ਗੂਜ ੫, ਵਾਰ ੧੪ : ੫ (522) 


“ਮੇਰੈ ਮਨਿ ਤਨਿ ਵਡੜੀ ਗੋਵਿੰਦ ਪਰ੍ਭ ਆਸਾ ਜੀਉ। ”! (ਬੜੀ ਤੀਬਰ) 
- ਮਾਝ ੪, ੬੯, ੪ : ੧ (175) 


- ਸਲੋ ੫, ੬੨ : ੧ (1420) 


“ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ । ” 
- ਜਪੁ ੧, ੨੧ : ੧੭ (5) 
“ਕਉਨ ਵਡਾ ਮਾਇਆ ਵਡਿਆਈ। ” 
- ਗਉ ੫, ੧੧੩, ੧" : ੧ (188) 
(2) ਪਤਿਵੰਤ 
“ਵਡਾ ਦਾਤਾ ਤਿਲੁ ਨ ਤਮਾਇ। ”” 
- ਜਪੁ ੧, ੨੫ : ੨ (5) 
“ਵਰਨਾ ਵਰਨ ਨ ਭਾਵਨੀ ਜੇ ਕਿਸੈ ਵਡਾ ਕਰੇਇ। ” (ਪਤਿਵੰਤਾ) 
- ਸਿਰੀ ੧, ਅਸ ੧, ੬ : ੧ (53) 
(3) ਬਹੁਤ, ਵਿਸ਼ਾਲ 
“ਕਰਿ ਸਾਧੂ ਅੰਜੁਲੀ ਪੁਨੁ ਵਡਾ ਹੇ। ” (ਬਹੁਤ) 
- ਗਉ ੪. ਸੋਲਾ ੪, ੧" : ੧(13) 
“ਸਸੁਰੈ ਪੇਈਐ ਤਿਸੁ ਕੰਤ ਕੀ ਵਡਾ ਜਿਸੁ ਪਰਵਾਰੁ । ? (ਵਿਸ਼ਾਲ) 
- ਮਾਝ ੫, ਦਿਨ ੨ : ੩ (137) 
“ਸਾਧਸੰਗੇ ਨਾਮ ਰੰਗੇ ਰਣੁ ਜੀਤਿ ਵਡਾ ਅਖਾੜਾ। ”! (ਵਿਸ਼ਾਲ) 
- ਆਸਾ ੫, ਛੰਤ ੧੨, ੪ : ੫ (461) 
“ਵਡਾ ਵੇਪਰਵਾਹੁ ਸਤਿਗੁਰੁ ਮਿਲੈ ਤ ਪਾਰਿ ਪਵਾ। ” (ਬਹੁਤ) 
- ਮਾਰੂ ੩, ਵਾਰ ੧੪ਸ, ੧, ੩ : ੨ (1091) 
(4) ਵਧੇਰੇ, ਜ਼ਿਆਦਾ 
“ਭਉ ਮੁਚੁ ਭਾਰਾ ਵਡਾ ਤੋਲੁ। ” 
” ਗੀਉ %, ੧, %॥ ੧ ੬151) 





3941 


(5) ਵਡਾ ਉਮਰ ਵਿਚ 
“ਵਡਾ ਹੋਇ ਧਨੁ ਖਾਟਿ ਦੇਇ ਕਰਿ ਭੋਗ ਬਿਲਾਸਾ। ” 
- ਗਉਂ ੪, ੪੬, ੧: ੨ (165) 
“ਵਡਾ ਹੋਆ ਵੀਆਹਿਆ ਘਰਿ ਲੈ ਆਇਆ ਮਾਸੁ। ”” 
- ਮਲਾ ੧, ਵਾਰ ੨੫ਸ, ੧, ੧ : ੫ (1289) 
(6) ਦੀਰਘ 
“ਮੰਮੈ ਮਤਿ ਹਿਰਿ ਲਈ ਤੇਰੀ ਮੂੜੈ ਹਉਮੈ ਵਡਾ ਰੋਗੁ ਪਇਆ। ” 
- ਆਸਾ ੩, ਪਟੀ ੭ : ੧ (435) 
“ਹਉਮੈ ਵਡਾ ਗੁਬਾਰੁ ਹੈ ਹਉਮੈ ਵਿਚਿ ਬੁਝਿ ਨ ਸਕੈ ਕੋਇ। ” (ਘੋਰ) 
- ਵਡ ੩, ੯, ੨ : ੨ (560) 
(7) ਪੂਰਾ ਹੋਣਾ, ਸੁਆਸ ਤਿਆਗਨੇ, ਮਰ ਜਾਣਾ 
“ਵਡਾ ਹੋਆ ਦੁਨੀਦਾਰੁ ਗਲਿ ਸੰਗਲੂ ਘਤਿ ਚਲਾਇਆ। ”? 
- ਆਸਾ ੧, ਵਾਰ ੩ : ੨ (464) 


“ਡੋਲੈ ਵਾਉ ਨ ਵਡਾ ਹੋਇ। ” (ਬੁਝਨਾ) 


- ਰਾਮ ੧, ੭, ੪ : ੧ (878) 
(8) ਭਾਵ ਵਡਾ ਪ੍ਰਭੂ 
“ਵਡਿਆਈ ਵਡਾ ਪਾਇਆ। ” 
- ਆਸਾ ੧, ਵਾਰ ੭ : ੫ (467) 
“ਵਡਹੁ ਵਡਾ ਵਡ ਮੇਦਨੀ ਸਿਰੇ ਸਿਰਿ ਧੰਧੈ ਲਾਇਦਾ। ” 
- ਆਸਾ ੧, ਵਾਰ ੧੬ : ੩ (472) 
(9) ਬਜ਼ੁਰਗ 
“ਜੋ ਜੋ ਦੀਸੈ ਵਡਾ ਵਡੇਰਾ ਸੋ ਸੋ ਖਾਕੂ ਰੁਲਸੀ। ? 
੍‌੍ - ਸੋਰ ੫, ੧, ੧ : ੨ (608) 
(10) ਦੀਰਘ ਅਕਾਰ ਦਾ 
“ਹੁਕਮੇ ਨਾਨਾ ਵਡਾ ਥੀਵੈ । ? 
- ਰਾਮ ੫, ਵਾਰ ੧੧ਸ, ੫, ੨ : ੬ (962) 


ਹਿੱਸੇ ਕਰਨਾ, ਭਾਗ ਕਰਨਾ 
“ਜੇ ਕਿਸੈ ਕਿਹੁ ਦਿਸਿ ਆਵੈ ਤਾ ਕੋਈ ਕਿਹੁ ਮੰਗਿ ਲਏ ਅਕੈ ਕੋਈ ਕਿਹੁ ਦੇਵਾਏ 
ਏਹੁ ਹਰਿ ਧਨੁ ਜੋਰਿ ਕੀਂਤੈ 
ਕਿਸੈ ਨਾਲਿ ਨ ਜਾਇ ਵੰਡਾਇਆ। ” 
- ਬਿਲਾ ੪, ਵਾਰ ੯ : ੨ (853) 


“ਗੁਰਮੁਖਿ ਆਪੇ ਦੇਇ ਵਡਾਈ ਆਪੇ ਸੇਵ ਕਰਾਏ। ”” 
- ਸਿਰੀ ੩, ੪੮, ੨ 
“ਨਾਨਕ ਤਿਹ ਜਨ ਮਿਲੀ ਵਡਾਈ। ” 





3942 


- ਗਉਂ ੫. ਬਾਅ ੩੫ : ੮ (257) 
“ਤੂ ਸੁਲਤਾਨ ਕਹਾ ਹਉ ਮੀਆ ਤੇਰੀ ਕਵਨ ਵਡਾਈ। ” (ਇਜ਼ਤ) 
=- ਬਿੱਲਾਂ 4, '। ੪੧ (795) 
(3) ਉਸਤਤ, ਉਪਮਾ 
“ਸਰਬ ਸੁਖ ਹਰਿ ਨਾਮਿ ਵਡਾਈ। ” 
੍‌੍ - ਬੈਰਾ ੫, ੭, ੨ :੧ (720) 
“ਕਵਨ ਵਡਾਈ ਕਹਿ ਸਕਉ ਬੇਅੰਤ ਗੁਨੀਤਾ। ” 
- ਬਿਲਾ ੫, ੩੭, ੪ : ੧ (810) 
ਵਡਾਈਆ --- (1) ਮਾਨ, ਸ਼ੋਭਾ 
“ਐਥੈ ਮਿਲਹਿ ਵਡਾਈਆ ਦਰਗਹਿ ਪਾਵਹਿ ਥਾਉ। ”” 
- ਸਿਰੀ ੫, ੮੫, ੩ : ੩ (47) 
(2) ਸਿਫਤਾਂ 
“ਕੂੜੀ ਕਰਨਿ ਵਡਾਈਆ ਕੂੜੇ ਸਿਉ ਲਗਾ ਨੇਹੁ । ”” 
- ਗਉ ੪, ਵਾਰ ੨੦ਸ, ੩, ੧: ੭ (311) 


“ਅਣਹੋਦੇ ਆਪੁ ਵੰਡਾਏ । ”” 
- ਸਲੋ ਫਰ, ੧੨੮ : ੩ (1384) 


ਵਡਾ, ਮਹਾਨ 
“ਕਿਆ ਹਮ ਕਿਰਮ ਨਾਨ ਨਿਕ ਕੀਰੇ ਤੁਮੁ ਵਡਪੁਰਖ ਵਡਾਗੀ । ”” 


- ਧਨਾ ੪, ੨, ੩ : ੧ (667) 


“ਤੂੰ ਆਪੇ ਆਪਿ ਸੁਜਾਣੁ ਹੈ ਵਡਪੁਰਖੁ ਵਡਾਤੀ। ”” 
- ਮਾਝ ੧, ਵਾਰ ੧ : ੭ (138) 


“ਐਸਾ ਸੰਤੁ ਸਾਧੁ ਜਿਨ ਪਾਇਆ ਤੇ ਵਡ ਪੁਰਖੁ ਵਡਾਨੀ। ”? 
- ਧਨਾ ੪, ੩, ੨ 


“ਜਿਸੁ ਰੂਪ ਨ ਰੇਖ ਵਡਾਮ। ” 

- ਕਾਨ ੪, ੯, ੧" : ੨ (1297) 
ਵਡੀ ਪਦਵੀ/ਸ਼ਾਨ ਵਾਲਾ ਮਨੁੱਖ (ਸ਼ਬਦਾਰਥ); ਸ਼ੇਖੀ ਮਾਰਨ ਵਾਲਾ (ਮਹਾਨਕੋਸ਼) 
“ਨਾਲਿ ਇਆਣੇ ਦੋਸਤੀ ਵਡਾਰੂ ਸਿਉ ਨੇਹੁ । ” 

- ਆਸਾ ੧, ਵਾਰ ੨੨ਸ, ੨, ੪ : ੧ (474) 


“ਨਾਨਕ ਸੰਤ ਤੇਰੈ ਰੰਗਿ ਰਾਤੇ ਤੂ ਸਮਰਥੁ ਵਡਾਲਕਾ । ” 
- ਮਾਰੂ ੫, ਸੋਲਾ ੧੩, ੧੬ : ੩ (1085) 





3943 


ਤਕਸੀਮ (ਕਰ ਦਿੱਤਾ) 
“ਕਹੈ ਨਾਨਕੁ ਛੰਪੈ ਕਿਉ ਛਪਿਆ ਏਕੀ ਏਕੀ ਵੰਡਿ ਦੀਆ। ”” 
- ਆਸਾ ੧, ੭, ੪ : ੨ (351) 
“ਏਕ ਘੜੀ ਮਹਿ ਥਾਪਿ ਉਥਾਪੇ ਜਰੁ ਵੰਡਿ ਦੇਵੈ ਭਾਂਈ। ? (ਵੰਡ ਦਿੰਦੀ ਭਾਵ 
ਨਿਖੇੜ/ਵਿਛੋੜ ਦਿੰਦੀ ਹੈ) 
- ਆਸਾ ੧, ਅਸ ੧੨, ੧" : ੨ (417) 


ਵਡਿਆ ---- ਅਮੀਰਾਂ, ਵਡਿਆਂ 
“ਨਾਨਕ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ। ”? 
- ਸਿਰੀ ੧, ੩, ੪ : ੨ (15) 


ਵਡਿਆਈ --- (1) ਸ਼ੋਭਾ, ਮਾਨ, ਇਜ਼ਤ 
“ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ । ”? 
- ਜਪੁ ੧,੨:੨(1) 
“ਸਚਿਆਰਾ ਦੇਇ ਵਡਿਆਈ ਹਰਿ ਧਰਮ ਨਿਆਉ ਕੀਓਇ। ”” 
- ਸਿਰੀ ੪, ਵਾਰ ੧੬ : ੩ (89) 
“ਵਡੀ ਵਡਿਆਈ ਗੁਰ ਸੇਵਾ ਤੇ ਪਾਏ। ” 
- ਗਉਂ ੩, ੨੯, ੪ : ੨ (160) 


(2) ਉਚਤਾ, ਬਜ਼ੁਰਗੀ, ਗੁਣ, ਮਹਾਨਤਾ 
“ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ । ” 


- ਜਪੁ ੧, ੪ 2੫ (2) 
“ਕਹਣੁ ਨ ਜਾਈ ਤੇਰੀ ਤਿਲੁ ਵਡਿਆਈ। ” 
- ਆਸਾ ੧, ਸੋਦ ੨, ੨ : ੪ (9) 
“ਜੋ ਕਿਛੁ ਕੀਆ ਸੋ ਹਰਿ ਕੀਆ ਹਰਿ ਕੀ ਵਡਿਆਈ। ”? 
- ਗਉਂ ੪, ੪੬, ੩ : ੧ (166) 
“ਆਪੇ ਰਸੀਆ ਆਪੇ ਰਾਵੇ ਜਿਉ ਤਿਸ ਦੀ ਵਡਿਆਈ। ”(ਸ਼ਾਨ) 
- ਸੂਹੀ ੧, ਛੰਤ ੩, ੩ : ੪ (765) 
“ਏਕੁ ਨਾਮੁ ਵਸਿਆ ਘਟ ਅੰਤਰਿ ਪੂਰੇ ਕੀ ਵਡਿਆਈ। ” (ਬਜ਼ੁਰਗੀ ਭਾਵ ਕ੍ਰਿਪਾ) 
- ਰਾਮ ੩, ਅਸ ੫, ੧" : ੧ (912) 
(3) ਰਜ਼ਾ (ਭਾਵ) 
“ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਕੀ ਵਡਿਆਈ। ”” 
- ਜਪੁ ੧, ੨੭ : ੨੦ (6) 
“ਤੈਸੋ ਹੀ ਇਹੁ ਖੇਲੁ ਖਸਮ ਕਾ ਜਿਉ ਉਸ ਕੀ ਵਡਿਆਈ। ?” 
- ਪ੍ਰਭਾ ੧, ੮, ੨ : ੨ (1329) 
(4) ਉਸਤਤਿ, ਸਿਫਤ, ਉਪਮਾ 
“ਹਰਿ ਭਗਤਾਂ ਹਰਿ ਆਰਾਧਿਆ ਹਰਿ ਕੀ ਵਡਿਆਈ। ” 
- ਗਉ ੪, ਵਾਰ ੩੦ਸ, ੪, ੨:੧(316) 
“ਵਡਿਆਈ ਵਡਾ ਪਾਇਆ। ” (ਸਿਫਤ ਰਾਹੀ) 
- ਆਸਾ ੧, ਵਾਰ ੭ : ੫ (467) 


ਵਡਿਆਈਆ - (1) ਉਚਤਾ, ਬਜ਼ੁਰਗੀ 





3944 


“ਗਾਂਵੈ ਕੋ ਗੁਣ ਵਡਿਆਈਆ ਚਾਰ। ”? 


- ਜਪੁ ੧, ੩: ੩1) 
(2) ਮਾਨ, ਇਜ਼ਤ 
“ਜਿਥੈ ਮਿਲਹਿ ਵਡਿਆਈਆ ਸਦ ਖੁਸੀਆ ਸਦ ਚਾਉ। ” 
- ਸਿਰੀ ੧, ੬, ੨ : ੧(16) 
“ਮੇਰੇ ਠਾਕੁਰ ਹਥਿ ਵਡਿਆਈਆ ਮੇਲਹਿ ਮਨਿ ਚਾਉ। ” (ਬਖਸ਼ਿਸ਼ਾਂ) 
- ਮਾਰੂ ੧, ਅਸ ੬, ੨ : ੩ (1012) 
(3) ਗੁਣ 
“ਸਤਿਗੁਰ ਵਡਾ ਕਰਿ ਸਾਲਾਹੀਐ ਜਿਸੁ ਵਿਚਿ ਵਡੀਆ ਵਡਿਆਈਆ। ”” 
- ਆਸਾ ੧, ਵਾਰ ੧੮ : ੧ (473) 
“ਬਹੁਤੁ ਵਡਿਆਈਆ ਸਾਹਿੰਬੈ ਨਾ ਜਾਹੀ ਗਣੀਆ। ” 
- ਬਿਲਾ ੪, ਵਾਰ ੧੨ : ੩ (854) 
(4) ਸਿਫਤ, ਸ਼ੋਭਾ 
“ਜੇ ਵਡਿਆਈਆ ਆਪੇ ਖਾਇ। ” 
- ਧਨਾ ੧, ੬, ੩ : ੩ (662) 


(1) ਸਾਲਾਹੀਆਂ ਹਨ 
“9 ਰਾਤਿ ਦਿਹੈ ਵਡਿਆਈਆਂ। ?” 
- ਸਿਰੀ ੫, ਅਸ ੨੮, ੨੪ : ੨ (73) 
(2) ਪ੍ਰਤਾਪ, ਉਚਤਾ, ਬਜ਼ੁਰਗੀ 
“ਸਿਧਾ ਪੁਰਖਾ ਕੀਆ ਵਡਿਆਈਆਂ। ” 
- ਆਸਾ ੧, ੧, ੩ : ੨ (349) 
(3) ਇਜ਼ਤ ਮਾਨ 
“ਨਾਨਕ ਦੁਨੀਆ ਕੀਆਂ ਵਡਿਆਈਆਂ ਅਗੀ ਸੇਤੀ ਜਾਲਿ। ” 
- ਮਲਾ ੧, ਵਾਰ ੨੬ਸ, ੨, ੨ : ੧ (1290) 


ਮਾਨ ਇਜ਼ਤ 
“ਜਾ ਤੂੰ ਵਡਾ ਸਭਿ ਵਡਿਆਂਈਆ ਚੰਗੇ ਚੰਗਾ ਹੋਦੀ। ” 
- ਮਾਝ ੧, ਵਾਰ ੧੫ਸ, ੧, ੨ : ੧ (145) 
ਬਜ਼ੁਰਗੀ, ਉੱਚਤਾ 
“ਰਸ ਕਸ ਸਾਦਾ ਬਾਹਰਾ ਸਚੀ ਵਡਿਆਈਐ। ”” 
- ਰਾਮ ੩, ਵਾਰ ੯ : ੩ (951) 
ਚੰਗੇ ਭਾਗਾਂ ਵਾਲਾ 
“ਨਾਨਕ ਸੇ ਪੂਰੇ ਵਡਭਾਗੀ ਸਤਿਗੁਰ ਸੇਵਾ ਲਾਇ। ”” 
- ਭੈਰ ੩, ੧੨, ੪ : ੧ (1130) 
(1) ਬਹੁਤੁ, ਉਚੀ 
“ਵਡਾ ਸਾਹਿਬ ਵਡੀ ਨਾਈ ਕੀਤਾ ਜਾ ਕਾ ਹੋਵੈ । ” 
- ਜਪੁ ੧, ੨੧ : ੧੭ (5) 
“ਵਡੀ ਹੂੰ ਵਡਾ ਅਪਾਰ ਖਸਮੁ ਜਿਸੁ ਲੇਪੁ ਨ ਪੁੰਨਿ ਪਾਪਿ। ? 





3945 


- ਗੁਜ ੩, ਵਾਰ ੧੩ : ੮ (521) 
“ਸੈ ਮਨਿ ਵਡੀ ਆਸ ਹਰੇ ਕਿਉ ਕਰਿ ਹਰਿ ਦਰਸਨੁ ਪਾਵਾ। ” (ਜ਼ਬਰਦਸਤ, ਬਹੁਤ 
ਤੀਬਰ) 
- ਵਡ ੪, ੩, ੧: ੧ (561) 
(2) ਦੀਰਘ ਅਕਾਰੀ 
“ਵਡੀ ਕੋਮ ਵਸਿ ਭਾਗਹਿ ਨਾਹੀ ਮੁਹਕਮ ਫਉਜ ਹਠਲੀ ਰੇ । ”” 
- ਆਸਾ ੫. ੧੩੨. ੨ : ੧ (404) 
(3) ਭਾਵ ਉਤਮ, ਉਚੀ 
“ਹਰਿ ਤੇਰੀ ਵਡੀ ਕਾਰ ਮੈ ਮੂਰਖ ਲਾਈਐ। ” 
- ਸੋਰ ੪, ਵਾਰ ੨ : ੩ (643) 
(4) ਲੰਮੀ 
“ਵਡੀ ਆਰਜਾ ਹਰਿ ਗੋਬਿੰਦ ਕੀ ਸੂਖ ਮੰਗਲ ਕਲਿਆਣ ਬੀਚਾਰਿਆ। ” 
- ਬਿਲਾ ੫, ੨੩, ੧" : ੨ (807) 
(5) ਵਡੇਰੀ ਉਮਰ 
“ਫਰੀਦਾ ਨੰਢੀ ਕੰਤੁ ਨ ਰਾਵਿਓ ਵਡੀ ਥੀ ਮੁਈਆਸੁ । ” 
- ਸਲੋ ਫਰ, ੫੪ : ੧ (1380) 
ਵਡੀਆ ---- ਬਹੁਤ, ਉਤਮ 
“ਸਤਿਗੁਰ ਵਿਚਿ ਵਡੀਆ ਵਡਿਆਈਆ ਭਾਈ ਕਰਮਿ ਮਿਲੈ ਤਾਂ ਪਾਇ। ”” 
- ਸਲੋ ੩, ੫੧ : ੮ (1419) 
ਵਡੀਆਂ ---- ਦੀਰਘ, ਲੰਮੀਆਂ 
“ਫਰੀਦਾ ਰਾਤੀ ਵਡੀਆਂ ਧੁਖਿ ਧੁਖਿ ਉਠਨਿ ਪਾਸ। ? 
- ਸਲੋ ਫਰ, ੨੧ : ੧ (1378) 
ਵਡੀਆਏ --- ਮਾਨ ਦੇਣਾ, ਸ਼ੋਭਾ ਦੇਣੀ, ਇਜ਼ਤ ਦੇਣੀ 
“ਸਾਚੇ ਭਾਵੈ ਤਿਸੁ ਵਡੀਆਏ । ” 
- ਮਾਰੂ ੧, ਨ ੧੦ : ੧ (1043) 


- ਮਾਝ ੧, ਵਾਰ ੧੮ਸ, ੨, ੧ : ੬ (146) 


ਉਚੇ, ਮਹਾਨ 
“ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ। ”? 
- ਆਸਾ ੧, ਸੋਦ ੨, ੧" : ੧ (9) 
“ਵਡੇ ਵਡੇ ਰਾਜਨ ਅਰੁ ਭੁਮਨ ਤਾ ਕੀ ਤ੍ਰਿਸਨ ਨ ਬੁਝੀ। ” 
੍‌ `_`= ਧਨਾ ੫, ੬, ੧ : ੧ (672) 
“ਧਨੁ ਧਨੁ ਵਡੇ ਠਾਕੁਰ ਪ੍ਰਭ ਮੇਰੇ ਜਪਿ ਨਾਨਕ ਭਗਤਿ ਉਮਾਹਾ ਰਾਮ। ”” 
- ਜੈਤ ੪, ੯, ੪ : ੩ (699) 


(2) ਚੰਗੇ, ਸੁਭ 
“ਨਾਨਕ ਭਾਗ ਵਡੇ ਤਿਨਾ ਗੁਰਮੁਖਾ ਜਿਨ ਅੰਤਰਿ ਨਾਮੁ ਪਰਗਾਸਿ। ”” 





3946 


- ਸਿਰੀ ੪, ੭੦, ੪ : ੩ (42) 
(3) ਭਾਵ ਪੂਰ 
“ਵਡੇ ਹਾਥਿ ਵਡਿਆਈਆ ਜੈ ਭਾਵੈ ਤੈ ਦੇਇ। ” 
- ਸਿਰੀ ੧, ਅਸ ੧, ੬ : ੨ (53) 
“ਸਚੋ ਸਚੁ ਕਮਾਵਣਾ ਵਡਿਆਈ ਵਡੇ ਪਾਸਿ।” 
- ਸਿਰੀ ੪, ਵਾਰ ੯ਸ, ੩, ੨ : ੩ (86) 
(4) ਭਾਵ ਅਮੀਰ, ਉਚੇ ਮਰਤਬੇ ਵਾਲੇ 
“ਵਡੇ ਵਡੇ ਜੋ ਦੀਸਹਿ ਲੋਗ। ” 
- ਗਉ ੫, ੧੧੩, ੧ : ੧ (188) 
(5) ਬਹੁਤ, ਬੜੇ 
“ਅਗਰਕ ਉਸ ਕੇ ਵਡੇ ਠਗਾਉ। ” 
- ਆਸਾ ੫, ੮੭, ੩ : ੧ (392) 


“ਜੋ ਜੋ ਦੀਸੈ ਵਡਾ ਵਡੇਰਾ ਸੋ ਸੋ ਖਾਕੂ ਰਲਸੀ। ” 


- ਸੋਰ ੫, ੧, ੧ : ੨ (608) 
(2) ਦੀਰਘ, ਪਸਾਰ ਵਿਚ ਵਡਾ 
“ਦੁਬਿਧਾ ਰੋਗੁ ਸੁ ਅਧਿਕ ਵਡੇਰਾ ਮਾਇਆ ਕਾ ਮੁਹਤਾਜੁ ਭਇਆ। ”? 
- ਭੈਰ ੧, ਅਸ ੧, ੮ : ੨ (1153) 


“ਸਭ ਸਾਲਾਹੈ ਆਪ ਕਉ ਵਡਹੁ ਵਡੇਰੀ ਹੋਇ। ”” 

- ਸਿਰੀ ੧, ਅਸ ੮, ੮ : ੧ (58) 
“ਰਾਮ ਨਾਮ ਕੀ ਪੈਜ ਵਡੇਰੀ ਮੇਰੇ ਠਾਕੁਰਿ ਆਪਿ ਰਖਾਈ। ”” 

- ਬਸੰ ੪, ਅਸ ੧,੫:੧(1191) 


“ਹਰਿ ਜਨ ਕੇ ਵਡਭਾਗ ਵਡੇਰੇ ਜਿਨ ਹਰਿ ਹਰਿ ਸਰਧਾ ਹਰਿ ਪਿਆਸ। ”? 

- ਗੂਜ ੪, ਸੋਦ ੪, ੨ : ੧(10) 
(2) ਚੰਗੇ 
“ਜਪਿ ਗੁਰਮਖਿ ਨਾਮੁ ਜੀਉ ਭਾਗ ਵਡੇਰੇ ਜੀਉ।” 

- ਮਾਝ ੪, ੬੯, ੨ : ੨ (175) 
(3) ਮਹਾਨ 
“ਕਰਿ ਕਰਿ ਥਾਕੇ ਵਡੇ ਵਡੇਰੇ । ” 

- ਰਾਮ ੫, ੨੨, ੩ : ੧ (889) 


“ਵਡੇ ਭਾਗਿ ਸਤਸੰਗਤਿ ਪਾਈ ਹਰਿ ਪਾਇਆ ਸਹਜਿ ਅਨੰਦੁ । ? 

- ਸਿਰੀ ੩, ੪੧, ੨ : ੩ (29) 
ਵਡਾ, ਦੀਰਘ 
“ਰੋਗੁ ਵਡੋ ਕਿਉ ਬਾਂਧਉ ਧੀਰਾ। ” 





3947 


- ਬਸੰ ੧, ਅਸ ੪, ੩ : ੧(1189) 


“ਤੁਮ ਜੈਸੇ ਹਰਿ ਪੁਰਖ ਜਾਨੇ ਮਤਿ ਗੁਰਮਤਿ ਮੁਖਿ ਵਡ ਵਡਭਾਗ ਵਡੋਨਾ । ” 
- ਕਾਨ ੪, ਵਾਰ ੫ : ੪ (1315) 


“ਹਰਿ ਜੀ ਅੰਤਰਿ ਬਾਹਰਿ ਤੁਮ ਸਰਣਾਗਤਿ ਤੁਮ ਵਡ ਪੁਰਖ ਵਡੋਲੀ। ”” 
- ਗਉਂ ੪, ੫੩, ੪ : ੧ (169) 
(ਮਹਾਨਕੋਸ਼ ਅਰਥ “ਵਡ ਓਲੀ (ਝੋਲੀ) ਵਾਲਾ” ਕਰਦਾ ਹੈ) 


“ਹਰਿ ਤੁਮੁ ਵਡ ਵਡੇ ਵਡੇ ਵਡ ਊਚੇ ਸਭ ਊਪਰਿ ਵਡੇ ਵਡੌਨਾ। ” 
- ਕਾਨ ੪, ਵਾਰ ੫ : ੧ (1315) 


ਵਢਣਹਾਰ --- ਕਟਣਜੋਗ, ਭਾਵ ਪਕੀ ਹੋਈ 
“ਹਰੀ ਨਾਹੀ ਨਹ ਡਡੁਰੀ ਪਕੀ ਵਢਣਹਾਰ। ” 
- ਸਿਰੀ ੫, ੭੪, ੩ : ੧ (43) 


ਕਟਾਇਆ 
“ਨਾਮਹੀਣ ਫਿਰਹਿ ਸੇ ਨਕਟੇ ਤਿਨ ਘਸਿ ਘਸਿ ਨਕ ਵਢਾਇਆ। ”? 


- ਰਾਮ ੪, ੫, ੩: 


ਰਿਸ਼ਵਤ 
“ਵਢੀ ਲੈ ਕੈ ਹਕੁ ਗਵਾਏ । ? 
- ਰਾਮ ੩, ਵਾਰ ੧੧ਸ, ੧, ੧: ੯ (951) 


“ਨਾਨਕ ਵਿਣੁ ਨਾਵੈ ਨਕੱਤ ਵਢੱਤੈ ਫਿਰਹਿ ਸੋਭਾ ਮੂਲਿ ਨ ਪਾਹਿ। ” 
- ਵਡ ੪, ਵਾਰ ੧੧ਸ, ੩, ੧ : ੬ (590) 


ਵਢੇ ਜਾਣਗੇ 
“£ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ। ” 
- ਆਸਾ ੧, ਵਾਰ ੧੭ਸ, ੧, ੧ : ੩ (472) 


“ਨਾਮ ਬਿਨਾ ਨਕਟੇ ਨਰ ਦੇਖਹੁ ਤਿਨ ਘਸਿ ਘਸਿ ਨਾਕ ਵਢੀਜੈ। ”” 
- ਕਲਿ ੪, ਅਸ ੪, ੭ : ੧ (1325) 


(1) ਵੱਢ ਕੇ 
“ਸੀਸੁ ਵਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ । ” 
- ਵਡ ੧, ੩, ੧ : ੧੯ (558) 
(2) ਵਢਦਾ/ਕਟਦਾ ਹੈ 
“ਲੋਹਾ ਵਢੇ ਦਰਜੀ ਪਾੜੇ ਸੂਈ ਧਾਗਾ ਸੀਵੈ। ” 
- ਰਾਮ ੩, ਵਾਰ ੧੯ਸ, ੧, ੧ : ੩ (955) 





3948 


(3) ਵਢੇ ਹੋਏ 
“ਜਿਨ ਅੰਦਰਿ ਨਿੰਦਾ ਦੁਸਟੁ ਹੈ ਨਕ ਵਢੇ ਨਕ ਵਢਾਇਆ। ”? 
- ਸਾਰ ੪, ਵਾਰ ੧੭ : ੧ (1244) 


“ਵਣ ਤ੍ਰਿਣ ਤ੍ਰਿਭਿਵਣ ਹਰਿਆ ਹੋਏ ਸਗਲੇ ਜੀਅ ਸਾਧਾਰਿਆ। ?” 
- ਬਿਲਾ ੫, ੨੩, ੨ : ੧ (807) 


ਵਨਸਪਤੀ, ਫੁਲ ਬੂਟੇ 
“ਸਹਜਿ ਵਣਸਪਤਿ ਫੁਲੁ ਫਲੂ ਭਵਰੁ ਵਸੈ ਭੈ ਖੰਡਿ। ”॥ 

- ਮਾਰੂ ੩, ਵਾਰ ਦਸ, ੩, ੨ : ੧ (1089) 
ਜੰਗਲ ਵਿਚ/ਦੇ 


“ਸੈ ਰੋਵੰਦੀ ਸਭੁ ਜਗੁ ਰੁਨਾ ਰੁੰਨੜੇ ਵਣਹੁ ਪੰਖੇਰੂ । ” 
- ਵਡ ੧, ੩, ੧ : ੧੩ (558) 


ਜੰਗਲ ਵਾਲੀ ਜ਼ਮੀਨ ਵਿਚ 
“ਇਕਿ ਕੰਦ ਮੂਲੁ ਚੁਣਿ ਖਾਹਿ ਵਣਖੰਡਿ ਵਾਸਾ। ” 


- ਮਾਝ ੧, ਵਾਰ ੫ : ੧ (140) 
“ਕਿਨਹੀ ਗ੍ਰਹਿ ਤਜਿ ਵਣਖੰਡਿ ਪਾਇਆ। ” (ਜੰਗਲ ਵਿਚ) 
- ਰਾਮ ੫, ਅਸ ੧, ੨: ੧(912) 


ਵਣਜਦੇ ਹਨ, ਖਰੀਦਦੇ ਹਨ, ਵਿਹਾਝਦੇ ਹਨ 
“ਹਰਿ ਨਾਮੁ ਵਣੰਜਹ ਰੰਗ ਸਿਉ ਜੇ ਆਪਿ ਦਇਆਲੁ ਹੋਇ ਦੇਹਿ। ”” 
- ਗਉਂ ੪, ੪੫, ੧: ੨ (165) 


ਵਿਹਾਝਦੇ ਹਨ, ਖਰੀਦਦੇ ਹਨ 
“ਜਿਨ ਗੁਣੁ ਪਲੈ ਨਾਨਕਾ ਮਾਣਕ ਵਣਜਹਿ ਸੇਇ। ”? 
- ਰਾਮ ੩, ਵਾਰ ੧ਪਸ, ੨, ੨ : 


ਖਰੀਦੇ/ਵਿਹਾਝਦੇ ਹਨ 
“ਸਚੁ ਵਣੰਜਹਿ ਰੰਗ ਸਿਉ ਸਚੁ ਸਉਦਾ ਹੋਇ। ” 
- ਗਉ ੪, ਵਾਰ ੧੯ਸ, ੪, ੨ : ੩ (311) 
ਵਿਹਾਝੋ, ਖਰੀਦੋ 
“ਸਚੁ ਧਨੁ ਵਣਜਹੁ ਸਚੁ ਧਨੁ ਸੰਚਹੁ ਕਬਹੂ ਨ ਆਵਹੁ ਹਾਰੇ । ” 
੍‌੍ - ਸਾਰ ੫, ੮੦, ੧ : ੨ (1220) 


ਵਿਹਾਝਦੇ, ਖਰੀਦਦੇ 


“ਇਕਿ ਰਤਨ ਪਦਾਰਥ ਵਣਜਦੇ ਇਕਿ ਕਚੈ ਦੇ ਵਾਪਾਰਾ। ? 
- ਮਾਝ ੧, ਵਾਰ ੭ : ੧ (141) 


ਵਿਹਾਝਦੇ ਹਨ, ਖਰੀਦਦੇ ਹਨ 
“ਗੁਰ ਕੈ ਸਬਦਿ ਵਣਜਨਿ ਵਾਪਾਰੀ ਨਦਰੀ ਆਪਿ ਮਿਲਾਇਦਾ। ”” 
- ਮਾਰੂ ੩, ਸੋਲਾ ੧੬, ੪ : ੩ (1059) 





3949 


ਵਣਜ ਕੀਤਾ, ਵਿਹਾਝਿਆ 
“ਹਰਿ ਨਾਮੋ ਵਣੰਜੜਿਆ ਮੋਲਿ ਅਪਾਰਾ ਰਾਮ। ”? 
- ਆਸਾ ੧, ਛੰਤ ੧, ੩ : ੨ (436) 
ਵਣਜ ਕਰਨ ਵਾਲਾ, ਵਪਾਰੀ 
“ਆਪਿ ਤੁਲੈ ਆਪੇ ਵਣਜਾਰ। ” (ਵਣਜਾਰਾ) 
- ਗਉਂ ੧, ੫, ੪ : ੩ (152) 


ਵਣਜਾਰਿਆ ਨੇ, ਵਪਾਰੀਆਂ ਨੇ 
“ਵਸਤੁ ਲਈ ਵਣਜਾਰਈ ਵਖਰੁ ਬਧਾ ਪਾਇ। ”” 
- ਸਾਰ ੪, ਵਾਰ ੩ਸ, ੨, ੧ : ੩ (1238) 


ਵਣਜ (ਵਾਪਾਰ) ਕਰਨ ਵਾਲਾ, ਵਪਾਰੀ, ਸੌਦਾਗਰ 
“ਸਚਾ ਸਾਹੁ ਇਕੁ ਤੂੰ ਹੋਰੁ ਜਗਤੁ _ਵਣਜਾਰਾ। ”? 
੍‌੍ - ਮਾਝ ੧, ਵਾਰ ੬ : ੮ (140) 
“ਜਾਗਹੁ ਜਾਗਹੁ ਸੂਤਿਹੋ ਚਲਿਆ ਵਣਜਾਰਾ। ” (ਭਾਵ ਜੀਵ, ਪ੍ਰਾਣੀ) 
- ਆਸਾ ੧, ਅਸ ੧੩, ੧" : ੧ (418) 


(1) ਵਪਾਰੀਆਂ, ਵਣਜ ਕਰਨ ਵਾਲਿਆਂ ਨਾਲ 
“ਵਣਜਾਰਿਆ ਸਿਉ ਵਣਜੁ ਕਰਿ ਗੁਰਮੁਖਿ ਬ੍ਰਹਮੁ ਬੀਚਾਰਿ। ” 

- ਸਿਰੀ ੧, ਅਸ ੬, ੩ : ੩ (56) 
“ਵਖਰ ਤੈ ਵਣਜਾਰਿਆ ਦੁਹਾ ਰਹੀ ਸਮਾਇ। ” (ਭਾਵ ਗੁਰਮੁਖਾਂ) 


- ਰਾਮ ੩, ਵਾਰ ੧੫ਸ, ੨, ੨ : ੨ (954) 
(2) ਹੇ ਵਣਜ ਕਰਨ ਵਾਲੇ !, ਹੇ ਵਣਜਾਰੇ ! 
“ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿ੍‌ਤਾ ਹੁਕਮਿ ਪਇਆ ਗਰਭਾਸਿ। ” 
- ਸਿਰੀ ੧, ਪਹ ੧, ੧ : ੧ (74) 
(3) ਭਾਵ ਜੀਵ 
“ਸਾਹ ਚਲੇ ਵਣਜਾਰਿਆ ਲਿਖਿਆ ਦੇਵੈ ਨਾਲਿ। ? 
- ਸਾਰ ੪, ਵਾਰ ੩ਸ, ੨, ੧ : ੧ (1238) 
ਵਣਜਾਰਿਹੋ -- ਹੇ ਵਣਜਾਰਿਓ !, ਹੇ ਵਪਾਰੀਓ ! 
“ਵਣਜੁ ਕਰਹੁ ਵਣਜਾਰਿਹੋ ਵਖਰੁ ਲੇਹੁ ਸਮਾਲਿ। ” 
- ਸਿਰੀ ੧, ੨੩, ੧ : ੧ (22) 
ਵਣਜਾਰੇ ---- ਵਪਾਰੀ, ਵਣਜ ਕਰਨ ਵਾਲੇ, ਸੌਦਾਗਰ 
“ਸਚਾ ਸਾਹੁ ਸਚੇ ਵਣਜਾਰੇ । ” 
- ਮਾਝ ੩, ਅਸ ੧੪, ੪ : ੧ (117) 
-੨<੨- ਵਪਾਰੀ, ਸੌਦਾਗਰ 
“ਗੁਣ ਛੋਡਿ ਬਿਖੁ ਲਦਿਆ ਅਵਗੁਣ ਕਾ ਵਣਜਾਰੋ । ” 
- ਵਡ ੧, ਅਲਾ ੩, ੩ : ੪ (580) 
(1) ਵਪਾਰ 
“ਖੋਟੈ ਵਣਜਿ ਵਣੰਜਿਐ ਮਨੁ ਤਨੁ ਖੋਟਾ ਹੋਇ। ” 





3950 


- ਸਿਰੀ ੧, ੨੩, ੨ : ੨ (23) 
(2) ਖਰੀਦ ਕੇ 
“ਭਗਤਿ ਭੰਡਾਰ ਦੀਏ ਹਰਿ ਅਪੁਨੇ ਗੁਣ ਗਾਹਕੁ ਵਣਜਿ ਲੈ ਜਾਇ। ” 

- ਆਸਾ ੪, ੬੩, ੪ : ੨ (368) 
“ਗੁਰਮੁਖਿ ਵਣਜਿ ਸਦਾ ਸੁਖੁ ਪਾਏ ਸਹਜੇ ਸਹਜਿ ਮਿਲਾਇਦਾ। ” (ਵਣਜ ਕਰਕੇ, 
ਖਰੀਦ ਕੇ, ਵਪਾਰ ਕਰਕੇ) 


- ਮਾਰੂ ੩, ਸੋਲਾ ੨੨, ੧੨ : ੩ (1066) 


ਵਿਹਾਝ, ਖਰੀਦ 
“ਸਚੁ ਸੇਵਹਿ ਸਚੁ ਵਣੰਜਿ ਲੈਹਿ ਗੁਣ ਕਥਹ ਨਿਰਾਰੇ। ” 
- ਗਉ ੪, ਵਾਰ ੧੪ : ੩ (308) 
ਖਰੀਦਿਆ, ਵਿਹਾਝਿਆ 
“ਜਿਨੀ ਸਚੁ ਵਣੰਜਿਆ ਗੁਰ ਪੂਰੇ ਸਾਬਾਸਿ। ” 
- ਸਿਰੀ ੧, ੧੧, ੪ : ੧ (18) 
ਵਿਹਾਝਨ ਨਾਲ, ਖਰੀਦਨ ਨਾਲ 
“ਖੋਟੈ ਵਣਜਿ ਵਣੰਜਿਐ ਮਨੁ ਤਨੁ ਖੋਟਾ ਹੋਇ। ” 
- ਸਿਰੀ ੧, ੨੩, ੨ : ੨ (23) 
ਵਿਹਾਝੀਏ, ਖਰੀਦੀਏ 
“ਰਤਨ ਪਦਾਰਥ ਵਣਜੀਅਹਿ ਸਤਿਗੁਰਿ ਦੀਆ ਬੁਝਾਈ ਰਾਮ।” 
- ਵਡ ੩, ਛੰਤ ੪, ੧ : ੧ (569) 


- ਗਉ ੪, ਵਾਰ ੧੫ : ੩ (309) 


- ਸਿਰੀ ੧, ੨੩, ੧ : ੧ (22) 


“ਗੁਰਮੁਖਿ ਵਣਜੇ ਸਦਾ ਵਾਪਾਰੀ ਲਾਹਾ ਨਾਮੁ ਸਦਾ ਪਾਵਣਿਆ। ” 
- ਮਾਝ ੩, ਅਸ ੨੮, ੭ : ੩ (126) 
ਵਪਾਰ ਕਰਦਾ ਹੈ 
“ਵਣਜੁ ਵਾਪਾਰੁ ਵਣਜੈ ਵਾਪਾਰੀ। ? 
- ਰਾਮ ੧, ਓਅੰ ੧੬ : ੭ (931) 
ਬਨ, ਉਜਾੜ, ਜੰਗਲ 
“ਜਲਿ ਥਲਿ ਮਹੀਅਲਿ ਪੂਰਿਆ ਰਵਿਆ ਵਿਚਿ ਵਣਾ। ” 


- ਮਾਝ ੫. ਬਾਰਾ ੨ : 


੯੭੩੩ ੩੩੦ 
ਵਣਾਹੰਬੈ ---- ਬਣਦਾ ਹੈ 





3951 


“ਬਿਨੁ ਭੈ ਅਨਭਉ ਹੋਇ ਵਣਾਹੰਬੈ । ” 

- ਮਾਰੂ ਕਬ, ੮, ੧; ੨ (1104) 
(ਸ਼ਬਦਾਰਥ ਇਸ ਨੂੰ ਨਿਰਾਰਥ ਸ਼ਬਦ ਦਸਦਾ ਹੈ ਜੋ ਕੇਵਲ ਛੰਦ ਦੀ ਟੇਕ ਹੈ, ਨਿਰੜੈ 
ਵੀ ਇਸ ਨੂੰ ਕਾਵਿ ਪੂਰਤੀ ਸ਼ਬਦ ਮੰਨਦਾ ਹੈ) 
ਰੁਖਾਂ ਵਿਚ, ਜੰਗਲ ਵਿਚ 
“ਇਹ ਹਰਿ ਰਸੁ ਵਣਿ ਤਿਣਿ ਸਭਤੁ ਹੈ ਭਾਗਹੀਣ ਨਹੀ ਖਾਇ। ?” 

- ਸਿਰੀ ੪, ੬੯, ੩:੧(41) 
“ਫਰੀਦਾ ਜੰਗਲੂ ਜੰਗਲੂ ਕਿਆ ਭਵਹਿ _ਵਣਿ ਕੰਡਾ ਮੋੜੇਹਿ। ? 

- ਸਲੋ ਫਰ, ੧੯ : ੧ (1378) 


€) 


ਜੰਗਲਾਂ 
“ਮਨਮੁਖ ਮੋਹਿ ਗੁਬਾਰਿ ਜਿਉ ਭੁਲਾ ਮੰਝਿ ਵਣੀ। ” 
- ਮਲਾ ੧, ਵਾਰ ੧੧ : ੭ (1283) 


€) 


ਜੰਗਲ 
“ਵਣੁ ਤ੍ਰਿਣੂ ਤ੍ਰਿਭਵਣੁ ਕੀਤੋਨੁ ਹਰਿਆ। ?” 
- ਮਾਝ ੫. ੩੦, ੪ : ੧6103) 


“ਵਤ ਲਗੀ ਸਚੇ ਨਾਮ ਕੀ ਜੋ ਬੀਜੇ ਸੋ ਖਾਇ। ”? 
- ਗਉ ੫. ਵਾਰ ੧੫ਸ, ੫, ੧: ੧ (321) 
(2) ਵਾਂਗ 
“ਇਹੁ ਸੰਸਾਰੁ ਬਿਖੁ ਵਤ ਅਤਿ ਭਉਜਲੁ ਗੁਰ ਸਬਦੀ ਹਰਿ ਪਾਰਿ ਲੰਘਾਈ। ”? 
- ਆਸਾ ੧, ੧੫, ੧" : ੨ (353) 


(1) ਫਿਰਦੇ ਹਨ 
“ਰਤਨਾ ਸਾਰ ਨ ਜਾਣਨੀ ਅੰਧੇ ਵਤਹਿ ਲੋਇ। ” 
- ਰਾਮ ੩, ਵਾਰ ੧੫ਸ, ੨, ੨ : ੪ (954) 
(2) ਜਾਵੇਂ 
“ਜੇ ਤੂ ਵਤਹਿ ਅੰਡਣੇ ਹਭ ਧਰਤਿ ਸੁਹਾਵੀ ਹੋਇ। ” 
- ਮਾਰੂ ੫, ਵਾਰ ੩ਸ, ੫, ੧ : ੧ (1095) 
(ਸੰ. ਵਾਲਾ) -ਗਿਆਨ ਵਾਲਾ, ਗਿਆਨਵਾਨ 
“ਹਰਿ ਹਰਿ ਦਰਸ ਸਮਾਨ ਆਤਮਾ ਵੰਤਗਿਆਨ ਜਾਣੀਆ ਅਕਲ ਗਤਿ ਗੁਰ 
ਪਰਵਾਨ। ”” 
- ਸਵ ੨, ੪ : ੨ (1391) 
(ਫਾ. ਵਤਨਗਹਿ) - ਰਹਿਣ ਦੀ ਥਾਂ, ਨਿਵਾਸ ਸਥਾਨ 
“ਅਬ ਮੋਹਿ ਖੂਬ ਵਤਨਗਹ ਪਾਈ। ”” 
- ਗਉ ਰਵਿ, ੨, ੧" : ੧ (345) 


““ਹਭੇ ਭਸੁ ਪੁਣਦੇ ਵਤਨੁ ਜਾ ਮੈ ਸਜਣੁ ਤੂਹੈ । ” 





3952 


- ਰਾਮ ੫, ਵਾਰ ੧੩ਸ, ੫. ੨ 2 ੨ (963) 


“ਮਨਿ ਸਾਂਈ ਮੁਖਿ ਉਚਰਾ ਵਤਾ ਹਭੇ ਲੋਅ।” 
- ਜੈਤ ੫, ਵਾਰ ੭ਸ, ੫, ੨ : ੧ (707) 


- ਮਾਰੂ ੧, ਅਸ ੨, ੫ : ੧ (1009) 


“ਗੁਰ ਪਰਸਾਦੀ ਇਕੁ ਨਦਰੀ ਆਇਆ ਹਉ ਸਤਿਗੁਰ ਵਿਟਹੁ ਵਤਾਇਆ ਜੀਉ। ” 
- ਮਾਝ ੪, ੭, ੩ : ੩ (96) 
(2) ਵਛਾਇਆ 
“ਜਿਨਿ ਜਗੁ ਥਾਪਿ ਵਤਾਇਆ ਜਾਲ ਸੋ ਸਾਹਿਬੁ ਪਰਵਾਣੋ । ”” 
- ਵਡ ੧, ਅਲਾ ੪, ੧ : ੬ (581) 
ਵਤਾਇਦਾ --- ਪਾਉਂਦਾ, ਸੁਟਦਾ, ਵਛਾਉ'ਦਾ 
“ਆਆਧੇ ਜਾਲੂ ਵਤਾਇਦਾ ਪਿਆਰਾ ਸਭੁ ਜਗੁ ਮਛੁਲੀ ਹਰਿ ਆਧੈ। ” 
- ਸੋਰ ੪, ੩, ੨ : ੨ (605) 


“ਇਹੁ ਜੀਉ ਵਤਾਈ ਬਲਿ ਬਲਿ ਜਾਈ ਜੀਉ।” 
- ਗਉ ੫, ੧੬੬", ੨ : ੩ (216) 


ਫੈਲਾਉਦਾ, ਫੇਰਦਾ 
“ਹਰਿ ਕੇ ਸਖਾ ਸਾਧ ਜਨ ਨੀਕੇ ਤਿਨ ਊਪਰਿ ਹਾਥੁ ਵਤਾਵੈ। ” 
- ਰਾਮ ੪, ੩, ੧ : ੧ (881) 


(1) ਫਿਰ, ਦੁਬਾਰਾ 
“ਫਰੀਦਾ ਏਹੋ ਪਛੋਤਾਉ ਵਤਿ ਕੁਆਰੀ ਨ ਥੀਐ। ” 
- ਸਲੋ ਫਰ, ੬੩ : ੨ (1381) 
(2) ਵੱਥ, ਤੋਸਾ 
- ਸਲੋ ਫਰ, ੧੦੦ : ੨ (1383) 


(1) ਫਿਰਦਾ ਹੈ 
“ਦਯਿ ਵਿਗੋਏ ਫਿਰਹਿ ਵਿਗੁਤੇ ਫਿਟਾ ਵਤੈ _ਗਲਾ। ”” 

- ਮਾਝ ੧, ਵਾਰ ੨੬ਸ, ੧, ੧ : ੧੧ (150) 
“ਵੇਤਗਾ ਆਪੇ ਵਤੈ । ? 

- ਆਸਾ ੧, ਵਾਰ ੧੫ਸ, ੧, ੪ : ੫ (471) 
(2) ਵੱਤਰ ਵਿਚ, ਵੱਤਰ ਵੇਲੇ 
“ਹੁਣਿ ਵਤੈ ਹਰਿ ਨਾਮੁ ਨ ਬੀਜਿਓ ਆਗੈ ਭੁਖਾ ਕਿਆ ਖਾਏ। ”? 

- ਆਸਾ ੪, ਛੰਤ ੧੮, ੨ : ੩ (450) 





3953 


ਜ਼ਮੀਨ ਦੀ ਨਮੀ ਵਾਲੀ ਹਾਲਤ ਜਦੋ” ਫਸਲ ਬੀਜਣੀ ਯੋਗ ਹੁੰਦੀ ਹੈ 
“ਲਬੁ ਵਤ੍ਹ ਦਰੋਗੁ ਬੀਉ ਹਾਲੀ ਰਾਹਕੁ ਹੇਤ । ” 
- ਰਾਮ ੩, ਵਾਰ ੧੭ਸ, ੧, ੧ : ੨ (955) 


ਵਸਤ, ਚੀਜ਼, ਪਦਾਰਥ 
“ਘਰ ਹੀ ਸਉਦਾ ਪਾਈਐ ਅੰਤਰਿ ਸਭ ਵਥੁ ਹੋਇ। ” 
- ਸਿਰੀ ੩, ੪੨, ੧: ੧ (29) 


“ਸਤਿਗੁਰੁ ਦਾਤਾ ਸਭਨਾ ਵਥੂ ਕਾ ਪੂਰੈ ਭਾਗਿ ਮਿਲਾਵਣਿਆ। ” 
- ਮਾਝ ੩, ਅਸ ੧੨, ੧ : ੩ (116) 


- ਆਸਾ ੧, ਵਾਰ ੧੧ਸ, ੧, ੩ : ੧ (469) 


“ਕੂੜ ਬੋਲਿ ਬਿਖੁ ਖਾਵਣੀ ਬਹੁ ਵਧਹਿ ਵਿਕਾਰਾ ਰਾਮ। ” 

- ਵਡ ੩, ਛੰਤ ੪, ੨ : ੨ (570) 
(2) ਬੱਧੇ ਹਨ, ਬਝੇ ਹੋਏ ਹਨ 
“ਕਰਮ ਵਧਹਿ ਕੈ ਲੋਅ ਖਪਿ ਮਰੀਜਈ। ”? 

- ਮਲਾ ੧, ਵਾਰ ੧੭ : ੬ (1285) 

ਵਧੰਦਿਆ --- ਵੱਧਦੇ ਹਨ 

“ਏਕੁ ਸਾਹਿਬੁ ਦੁਇ ਰਾਹ ਵਾਦ ਵਧੰਦਿਆ ਜੀਉ। ”? 

- ਧਨਾ ੧, ਛੰਤ ੨, ੩ : ੨ (688) 
ਵੱਧਦੀ ਹੈ 
“ਹਰਿ ਰਾਮ ਰਾਮ ਮੇਰੇ ਬਾਬੋਲਾ ਪਿਰ ਮਿਲਿ ਧਨ ਵੇਲ ਵਧੰਦੀ। ? 

- ਸਿਰੀ ੪, ਛੰਤ ੧, ੫ : ੧ (79) 
“ਤੋਟਿ ਨ ਆਵੈ ਵਧਦੋ ਜਾਈ। ? 

- ਗਉ ੫, ੧੦੦, ੩ : ੨ (186) 

-<= ਚੰਗੀਆਂ ਹਨ, ਅਗੇ ਹਨ 

“ਕੰਤੁ ਲੀਆ ਸੋਹਾਗਣੀ ਮੈ ਤੇ ਵਧਵੀਏਹ। ” 

- ਤਿਲੰ ੧, ਅਸ ੧, ੪ : ੧ (725) 


“'ਏਵਡ ਵਧਾ ਮਾਵਾ ਨਾਹੀ ਸਭਸੈ ਨਥਿ ਚਲਾਈ। ”” 
- ਮਾਝ ੧, ਵਾਰ ੧੯ਸ, ੧, ੧ : ੪ (147) 


“ਪੁਤੁ ਕਲਤੁ ਕੁਟੰਬੁ ਹੈ ਮਾਇਆ ਮੋਹੁ ਵਧਾਇ। ”” 





3954 


- ਸਲੋ ੪, ੧੭ : ੨ (1422) 


ਵੱਧਾ ਲਿਆ, ਜ਼ਿਆਦਾ ਕਰ ਲਿਆ, ਵਾਧਾ ਕੀਤਾ 
“ਚਲਣ ਸਾਰ ਨ ਜਾਣਨੀ ਕਾਮੁ ਕਰੋਧੁ ਵਿਸੁ ਵਧਾਇਆ। ?” 
- ਮਾਝ ੧, ਵਾਰ ੧੬ : ੫ (145) 
ਵਧਾਉਂਦਾ ਹੈ 
“ਕਨਿਕ ਕਾਮਨੀ ਸਿਉ ਹੇਤੁ ਵਧਾਇਹਿ ਕੀ ਨਾਮੁ ਵਿਸਾਰਹਿ ਭਰਮਿ ਗਇਆ। ” 
- ਰਾਮ ੧, ਅਸ ੭, ੧" : ੨ (906) 
ਵਧਾਉਂਦਾ ਹੈ 
“ਬ੍ਰਹਮਾ ਬਿਸਨੁ ਮਹੇਸੁ ਉਪਾਏ ਮਾਇਆ ਮੋਹੁ ਵਧਾਇਦਾ। ” 
- ਮਾਰੂ ੧, ਸੋਲਾ ੧੫, ੧੪ : ੩ (1036) 
ਵਧਾਉਂਦੇ ਹਨ 
“ਕਰਿ ਕਰਿ ਹੇਤੁ ਵਧਾਇਦੇ ਪਰਦਰਬੁ ਚੁਰਾਇਆ। ” 
- ਸਾਰ ੪, ਵਾਰ ੨੧ : ੨ (1245) 


(1) ਵਾਧਾ ਕੀਤਾ 
“ਨਿੰਦਕਾ ਕੇ ਮੁਹ ਕਾਲੇ ਕਰੇ ਹਰਿ ਕਰਤੈ ਆਪਿ ਵਧਾਈ । ” 
- ਗਉ ੪, ਵਾਰ ੧੩ਸ, ੪, ੧ : ੪ (307) 
(2) ਮੁਬਾਰਕਬਾਦ, ਅਸ਼ੀਰਵਾਦ 
“ਨਿਰਗੁਨੁ ਮਿਲਿਓ ਵਜੀ ਵਧਾਈ। ”” (ਖੁਸ਼ੀ ਹੋਈ) 
- ਆਸਾ ੫, ੮੭, ੧" : ੨ (392) 
“ਮਨਿ ਸਾਂਤਿ ਆਈ ਵਜੀ ਵਧਾਈ ਨਹ ਅੰਤੁ ਜਾਈ ਪਾਇਆ। ” (ਖੁਸ਼ੀ ਹੋਈ) 
- ਆਸਾ ੫, ਛੰਤ ੧੨, ੨ : ੫ (460) 


ਖੁਸ਼ੀਆਂ 
“ਮੇਰੈ ਮਨਿ ਤਨਿ ਆਸਾ ਪੂਰੀਆ ਮੇਰੇ ਗੋਵਿੰਦਾ ਹਰਿ ਮਿਲਿਆ ਮਨਿ ਵਧਾਈਆ 
ਜੀਉ।” 


- ਗਉਂ ੪, ੬੭, ੩ : ੪ (174) 


ਵਾਧਾ ਕਰੀਏ 
“ਜਿਉ ਜਿਉ ਓਹੁ ਵਧਾਈਐ ਤਿਉ ਤਿਉ ਹਰਿ ਸਿਉ ਰੰਗੁ । ” 
- ਸਿਰੀ ੫, ਅਸ ੨੬, ੯ : ੨ (71) 


“ਮੈਲਾ ਖਾਇ ਫਿਰਿ ਮੈਲੁ ਵਧਾਏ ਮਨਮੁਖ ਮੈਲੁ ਦੁਖੁ ਪਾਵਣਿਆ। ” 
- ਮਾਝ ੩, ਅਸ ੨੦, ੭ : ੩ (121) 


- ਸੂਹੀ ੫, ਅਸ ੪, ੬ : ੧ (761) 





3955 


“ਧਨੁ ਖਾਂਟੈ ਆਸਾ ਕਰੈ ਮਾਇਆ ਮੋਹੁ ਵਧਾਵੈ। ? 

- ਗਉਂ ੪, ੪੭, ੨: ੨ (166) 
ਵਧੇਰਾ, ਜ਼ਿਆਦਾ, ਅਧਿਕ 
“ਘਟਿ ਵਧਿ ਕੋ ਕਰੈ ਬੀਚਾਰਾ। ? 

- ਭੈਰ ੩, ੧, ੪ 2 ੨ (1128) 
“ਵਧਿ ਥੀਵਹਿ ਦਰਿਆਉ ਟੁਟਿ ਨ ਥੀਵਹਿ ਵਾਹੜਾ। (ਵਧ ਕੇ, ਅਧਿਕ ਹੋ ਕੇ) 

- ਸਲੋ ਫਰ, ੧੧੭ : ੨ (1384) 


-<<== ਜ਼ਿਆਦਾ ਹੋਇਆ, ਅਧਿਕ ਹੋਇਆ 
“ਮਿਠਾ ਕਰਿ ਕੈ ਖਾਇਆ ਬਹੁ ਸਾਦਹੁ ਵਧਿਆ ਰੋਗੁ । ” 
- ਸੂਹੀ ੩, ਵਾਰ ੧ ਸ, ੩, ੧ : ੩ (785) 


- ਆਸਾ ੫. ੧੦੧, ੩ : ੧ (396) 


“ਵਧੁ ਸੁਖੁ ਰੈਨੜੀਏ ਪ੍ਰਿਅ ਪ੍ਰੇਮੁ ਲਗਾ। ? 
- ਬਿਹਾ ੫, ਛੰਤ ੪, ੧ : ੧ (544) 


“ਜਉ ਮਿਲੀਐ ਤਉ ਵੰਧੈ ਵਧੇਰੀ। ” 
- ਆਸਾ ੫, ੮੭, ੧: ੨ (392) 


“ਤਟਿ ਤੀਰਥਿ ਦਿਸੰਤਰਿ ਭਵੈ ਅਹੰਕਾਰੀ ਹੋਰੁ ਵਧੇਰੈ ਹਉਮੈ ਮਲੁ ਲਾਵਣਿਆ। ”? 
- ਮਾਝ ੩, ਅਸ ੧੨, ੩ : ੩ (116) 


“ਲਖ ਚਉਰਾਸੀਹ ਮੇਦਨੀ ਘਟੈ ਨ ਵੰਧੈ ਉਤਾਹਿ। ”” 
- ਰਾਮ ੧, ਓਅੰ ੪੩ : 


“ਅਖੀ ਦੇਖਿ ਨ ਰਜੀਆ ਗੁਣ ਗਾਹਕ ਇਕ ਵੰਨ । ? 

- ਮਾਝ ੧, ਵਾਰ ੧੯ ਸ, ੨, ੨ : ੨ (147) 
(2) ਰੰਗ 
“ਰਾਤੀ ਹੋਵਨਿ ਕਾਲੀਆ ਸੁਪੇਦਾ ਸੇ ਵੰਨ। ” 

- ਸੂਹੀ ੩, ਵਾਰ ੧੩ ਸ, ੧, ੨ : ੧ (789) 


€) 


“ਪਹਿਲ ਪੁਰੀਏ ਪੁੰਡਰਕ ਵਨਾ । ”” 





3956 


- ਸਲੋ ੧, ੩੦ : ੧(1412) 


€) €) 


ਰੰਗ, ਰੰਗਤ 
“ਕੰਚਨ ਕਾਇਆ ਕਸੀਐ ਵੰਨੀ ਚੜੈ ਚੜਾਉ। 
- ਮਾਝ ੧, ਵਾਰ ੧੮ ਸ, ੨, ੧: ੭ (146) 
“ਨਦਰਿ ਸਰਾਫ ਵੰਨੀ ਸਚੜਾਉ। ”! (ਸਚੀ ਵੰਨੀ ਵਾਲਾ) 
- ਰਾਮ ੧, ਓਅੰ ੧੮ : ੪ (932) 
(“ਦਰਪਣ ” ਪਦ ਛੇਦ “ਵੰਨੀਸ ਚੜਾਓ” ਕਰਕੇ “ਵੰਨੀਸ” ਦੇ ਅਰਥ “ਚੰਗਾ ਰੰਗ? 
ਕਰਦਾ ਹੈ । ) 
-<== ਰੰਗ ਵਾਲੀ 
“ਦੇਹ ਕੰਚਨ ਵੇ ਵੰਨੀਆ ਇਨਿ ਹਉਮੈ ਮਾਰਿ ਵਿਗੁਤੀਆ। ” 
- ਸੂਹੀ ੪, ਛੰਤ ੬, ੧ : ੨ (776) 


ਨਾਨਕ ਵੇਖੈ ਨਦਰਿ ਕਰਿ ਚੜੈ ਚਵਗਣ ਵੰਨੁ । ” (ਭਾਵ ਲਾਲੀ) 
- ਸੋਰ ੧, ੨, ੪ : ੩ (596) 
“ਅੰਭੈ ਕੈ ਸੰਗਿ ਨੀਕਾ ਵੰਨੁ । ”? 
- ਗੋਂਡ ਕਬ, ੧੧, ੨ : ੨ (873) 
(ਸ਼ਬਦਾਰਥ ਇਥੇ ਅਰਥ “ਸਵਾਦ” ਕਰਦਾ ਹੈ) 


“ਜਿਨ ਸਤਿਗੁਰ ਦਾ ਭਾਣਾ ਮੰਨਿਆ ਤਿਨ ਚੜੀ ਚਵਗਣਿ ਵੰਨੇ । ” 
- ਗਉਂ ੪, ਵਾਰ ੨੫ : ੪ (314) 


“ਬੇਦ ਵਪਾਰੀ ਗਿਆਨੁ ਰਾਸਿ ਕਰਮੀ ਪਲੈ ਹੋਇ। ”” 
- ਸਾਰ ੪, ਵਾਰ ੧੬ ਸ. ੧, ੨ :੫ (1243) 


ਵਪਾਰੀਏ ---- ਵਪਾਰੀ, ਵਣਜਾਰੇ 
“ਛਤੜੇ ਬਾਜਾਰ ਸੋਹਨਿ ਵਿਚਿ ਵਪਾਰੀਏ । ” (ਭਾਵ ਮੁਤਲਾਸ਼ੀ, ਅਭਿਆਗਤ) 
- ਰਾਮ ੫, ਵਾਰ ੧੯ ਸ, ੫, ੧ : ੧ (965) 


“ਮਿਲਿ ਵਰ ਨਾਰੀ ਮੰਗਲੁ ਗਾਇਆ ਠਾਕੁਰ ਕਾ ਜੈਕਾਰੁ । ? 

- ਗੂਜ ੫, ੧੫ > : ੧ (499) 
(2) ਅਸੀਸ, ਦਾਤ 
“ਪ੍ਰਭਿ ਅਪਨੈ ਵਰ ਦੀਨੇ। ” 

- ਸੋਰ ੫, ੬੯, ੨ : ੧ (626) 


“ਸਾਗਰ ਲਹਰਿ ਸਮੁੰਦਰ ਵੇਲਿ ਵਰਸ ਵਰਾਹੁ । ”” 
- ਸੂਹੀ ੩, ਵਾਰ ੧੦ਸ, ੧, ੧ : ੨ (788) 





ਇਕ 


-<-- ਵਰ੍ਹੇ, ਪਵੇ, ਵਸੇ 
“ਭਿਜਉ ਸਿਜਉ ਕੰਬਲੀ ਅਲਹ ਵਰਸਉ ਮੇਹੁ । ” 
- ਸਲੋ ਫਰ, ੨੫ : ੧ (1379) 
ਵਸਦੇ ਹਨ 
“£ਸਾਵਣਿ ਸਰਸ ਮਨਾ ਘਣ ਵਰਸਹਿ ਰੁਤਿ ਆਏ ।” 
- ਤੁਖਾ ੧, ਬਾਹਾ ੯ : ੧ (1108) 


੫ 


ਵਸੋ 
“ਮੇਘੈ ਨੋ ਫੁਰਮਾਨੁ ਹੋਆ ਵਰਸਹੁ ਕਿਰਪਾ ਧਾਰਿ। ? 
- ਮਲਾ ੧, ਵਾਰ ੧੬ ਸ, ੩, ੧ : ੨ (1285) 


ਵਸਨ 
“ਹੁਕਮੀ ਵਰਸਣ ਲਾਗੇ ਮੇਹਾ। ”” 
- ਮਾਝ ੫, ੩੪, ੧ : ੧ (104) 


ਵਸਦਾ 
“ਜੈਸੇ ਧਰਤੀ ਮਧੇ ਪਾਣੀ ਪਰਗਾਸਿਆ ਬਿਨੁ ਪਗਾ ਵਰਸਤ ਫਿਰਾਹੀ। ? 
- ਗਉ ੩, ੩੫, ੧ : ੨ (162) 


ਵਸਦਾ, ਪੈਦਾ 
“ਝਿੰਮਿ ਝਿੰਮਿ ਅੰਮ੍ਰਿਤੁ ਵਰਸਦਾ। ”? 
- ਸਿਰੀ ੫, ਅਸ ੨੯, ੧੪ : ੧ (74) 
ਵਸਦਿਆਂ 
“ਏਤੈ ਜਲਿ ਵਰਸਦੈ ਤਿਖ ਮਰਹਿ ਭਾਗ ਤਿਨਾ ਕੇ ਨਾਹਿ। ? 
- ਮਲਾ ੧, ਵਾਰ ੯ ਸ, ੩, ੨ : ੪ (1282) 


ਲਾਭ ਉਠਾਣਾ, ਫਾਇਦਾ ਹੋਣਾ 
“ਇਸੁ ਭੇਖੈ ਥਾਵਹੁ ਗਿਰਹੋ ਭਲਾ ਜਿਥਹੁ ਕੋ ਵਰਸਾਇ। ”” 
- ਵਡ ੪, ਵਾਰ ੪ ਸ. ੩, ੧: ੫ (587) 


ਵਸਾਇਆ, ਮੀਂਹ ਪੁਆਇਆ 
“ਜਲਿ ਥਲਿ ਮਹੀਅਲਿ ਦਹ ਦਿਸਿ ਵਰਸਾਇਆ। ” 

- ਮਾਝ ੫, ੪੧, ੧ : ੨ (106) 
ਲਾਭ ਉਠਾਉਣਾ 
“ਇਸੁ ਧਨ ਤੇ ਸਭੁ ਜਗੁ ਵਰਸਾਣਾ। ? 

- ਆਸਾ ੫, ੧੮, ੩ : ੨ (375) 
ਲਾਭ ਉਠਾਉਣਾ 
“ਹਰਿ ਇਕਸੁ ਹਥਿ ਆਇਆ ਵਰਸਾਣੇ ਬਹੁਤੇਰੇ । ” 

- ਮਾਝ ੫, ੨੨, ੪ :੧(101) 


ਲਾਭ ਉਠਾਉਂਦੇ ਭਾਵ ਸੁਖ ਪਾਉੱਦੇ ਹਨ 





3958 


“ਤਿਨ ਕੇ ਘਰ ਮੰਦਰ ਮਹਲ ਸਰਾਈ ਸਭ ਪਵਿਤੁ ਹਹਿ ਜਿਨੀ ਗੁਰਮੁਖਿ ਸੇਵਕ 
ਸਿਖ ਅਭਿਅਗਤ ਜਾਇ ਵਰਸਾਤੇ। ” 
- ਸੋਰ ੪, ਵਾਰ ੧੬ : ੨ (648) 
-<-- ਲਾਭ ਉੱਠਾਦੇ ਹਨ, ਦਾਤਾਂ ਪਰਾ ਪਤ ਕਰਨੀਆਂ 
“ਮੁਇਆ ਉਨ ਤੇ ਕੋ ਵਰਸਾਂਨੇ । ” 
- ਗਉ ੫, ੧੬੬, ੧: ੨ (199) 
---- ਲਾਭ ਉਠਾਉਣਾ, ਦਾਤਾਂ ਪ੍ਰਾ ਪਤ ਕਰਨੀਆਂ 
“ਸਭ ਕੋ ਤੁਮਹੀ ਤੇ ਵਰਸਾਵੈ ਅਉਸਰੁ ਕਰਹੁ ਹਮਾਰਾ ਪੂਰਾ ਜੀਉ। ” 
- ਮਾਝ ੫, ੧੮, ੨ : ੩ (99) 


“ਸਾਵਣਿ ਵਰਸੁ ਅੰਮ੍ਿਤਿ ਜਗੁ ਛਾਇਆ ਜੀਉ। ” 
- ਗਉਂ ੪, ੬੫, ੪ : ੧ (173) 


“ਝਿਮਿ ਝਿਮਿ ਵਰਸੈ ਅੰਮਿ੍‌ਤ ਧਾਰਾ। ” 
- ਮਾਝ ੫, ੨੬, ੨ :੧ (102) 
ਵਰਕਾਮਣਿ -- ਵਰ ਦੀ ਇਸਤ੍ਰੀ, ਪਤੀ ਦੀ (ਪਿਆਰੀ) ਪਤਨੀ 
“ਸਹਜਿ ਸੁਖੀ ਵਰਕਾਮਣਿ ਪਿਆਰੀ ਜਿਸੁ ਗੁਰਬਚਨੀ ਮਨੁ ਮਾਨਿਆ। ” 
- ਮਲਾ ੧, ੨, ੨ : ੧ (1254) 
-- ਵਰ ਦੀ ਇਸਤ੍ਰੀ 
“ਹਰਿ ਪੁਭ ਸੰਗਿ ਖੇਲਹਿ ਵਰਕਾਮਨਿ ਗੁਰਮੁਖਿ ਖੋਜਤ ਮਨ ਮਨੇ। ”” 
- ਬਸੰ ੧, ੬, ੧" : ੨ (1170) 


“ਸਾਚ ਨਾਮ ਕੀ ਅੰਮ੍ਰਿਤ ਵਰਖਾ। ”? 

- ਸੂਹੀ ੫, ੧੨, ੩ : ੨ (739) 
ਵਸਦਾ ਹੈ 
“ਅੰਮ੍ਰਿਤੁ ਵਰਖੇ ਅਨਹਦ ਬਾਣੀ। ” 

- ਮਾਝ ੫, ੩੭, ੩ : 
ਰੋਕ 
“ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ। ” 

- ਆਸਾ ੧, ਅਸ ੧੨, ੪ : ੧ (417) 


“ਧਾਵਤ ਵਰਜੇ ਠਾਕਿ ਰਹਾਏ । ”” 
- ਗਉਂ ੩, ੨੬, ੩ : ੨ (159) 


“ਤੀਰਥ ਵਰਤ ਲਖ ਸੰਜਮਾ ਪਾਈਐ ਸਾਧੂ ਧੂਰਿ। ” 





ਇੰ 


- ਸਿਰੀ ੫, ੮੬, ੩ : ੧ (48) 


---- ਵਰਤ ਰਿਹਾ 
“ਜਿਥੈ ਸੁ ਵਸਤੁ ਨ ਜਾਪਈ ਆਪੇ ਵਰਤਉ ਜਾਣਿ। ”” 
- ਰਾਮ ੩, ਵਾਰ ੧੬ ਸ, ੨, ੨ : ੩ (954) 


-<-- ਵਿਚਰ ਰਿਹਾ, ਵਰਤ ਰਿਹਾ 
“ਬਹਤੁ ਕਰਹਿ ਫੁਰਮਾਇਸੀ ਵਰਤਹਿ ਹੋਇ ਅਫਾਰ। ”? 
- ਸਿਰੀ ੫, ੭੧, ੧ : ੩ (42) 
“ਵਰਨ ਰੂਪ ਵਰਤਹਿ ਸਭ ਤੇਰੇ। ” (ਵਿਚਰ ਰਹੇ, ਵਰਤ ਰਹੇ) 
- ਮਾਝ ੩, ਅਸ ੧੯, ੧ : ੧ (120) 
“ਸਤਿ ਬਚਨ ਵਰਤਹਿ ਹਰਿ ਦੁਆਰੇ । ” (ਉਤਰਦੇ ਹਨ) 
- ਗੋਂਡ ੫, ਅਸ ੧, ੭ : ੨ (869) 


ਵਰਤਨ, ਇਸਤਮਾਲ ਕਰਨ, ਵਰਤੋ' ਵਿਚ ਲਿਆਉਣ 
“ਸਭੁ ਜੀਉ ਪਿੰਡੁ ਮੁਖੁ ਨਕੁ ਦੀਆ ਵਰਤਣ ਕਉ ਪਾਣੀ। ” 
- ਗਉ ੪, ੫੦, ੩ : ੧ (167) 


-> ਪ੍ਰਵੇਸ਼ ਕਰਨ ਵਾਲਾ, ਵਿਚਰਨ ਵਾਲਾ 
“ਜੀਅ ਜੰਤ ਕੇ ਠਾਕੁਰਾ ਆਪੇ ਵਰਤਣਹਾਰ। ” 
- ਗਉ ੫. ਸੁਖ ੨੨ ਸ : ੧ (292) 


ਵਰਤਣਾ ---- ਵਿਚਰਨਾ, ਰਹਿਣਾ 
“ਜਿਥੈ ਜਾਇ ਤੁਧੁ ਵਰਤਣਾ ਤਿਸ ਕੀ ਚਿੰਤਾ ਨਾਹਿ। ”” 
- ਸਿਰੀ ੫, ੭੩, ੩ : 


ਵਰਤਣਿ ---- (1) ਵਰਤਨ ਵਾਲੀ ਵਸਤੂ, ਰੋਜ਼ਾਨਾ ਖਰਚ ਦੀ ਰਕਮ 
“ਵਰਤਣਿ ਨਾਮੁ ਨਾਨਕ ਸਚੁ ਕੀਨਾ ਹਰਿ ਨਾਮੇ ਰੰਗਿ ਸਮਾਇਆ। ”? 
- ਆਸਾ ੫, ੪੦, ੪ : ੨ (380) 
“ਨਾਮੁ ਵਰਤਣਿ ਨਾਮੋ ਵਾਲੇਵਾ ਨਾਮ ਨਾਨਕ ਪ੍ਰਾਨ ਅਧਾਰਾ। ”” 
- ਸੋਰ ੫, ੨੦, ੪ :੨(614) 
“ਹਰਿ ਮੇਰੀ ਵਰਤਣਿ ਹਰਿ ਮੇਰੀ ਰਾਸਿ। ? 
- ਰਾਮ ੫, ੩੫, ੪ : ੪ (894) 
(2) ਰਹਤ, ਮਰਯਾਦਾ 
“ਵਰਤਣਿ ਜਾ ਕੇ ਕੇਵਲ ਨਾਮ। ”” 
- ਆਸਾ ੫, ੮੮, ੨ : ੧ (392) 
“ਸਗਲੀ ਧਰਤੀ ਮਾਲੁ ਧਨੁ ਵਰਤਣਿ ਸਰਬ ਜੰਜਾਲ। ”” (ਵਰਤੋ` ਵਿਹਾਰ) 
- ਆਸਾ ੧, ਵਾਰ ਪਸ, ੧, ੧ : ੩ (465) 
“ਰਾਤਿ ਦਿਨਸੁ ਉਪਾਇਅਨੁ ਸੰਸਾਰ ਕੀ ਵਰਤਣਿ। ? (ਵਰਤੋ ਵਿਹਾਰ ਲਈ) 
- ਰਾਮ ੩, ਵਾਰ ੫ : ੧ (948) 


ਵਰਤਣੀ ---- ਵਰਤੋ ਦੀ ਵਸਤੂ/ਸਮਾਨ/ਸਾਮਗ੍ਰੀ 
“ਏਤੇ ਜੀਅ ਜਾਂਚੈ ਵਰਤਣੀ। ” 





3960 


- ਮਲਾ ਨਾਮ, ੧, ੪ : ੫ (1292) 


ਵਿਚਰਨਾ 
“ਦੁਖ ਵਿਚਿ ਜੰਮਣੁ ਦੁਖਿ ਮਰਣੁ ਦੁਖਿ ਵਰਤਣੁ ਸੰਸਾਰਿ। ? 
- ਸਾਰ ੪, ਵਾਰ ਦਸ, ੧, ੧ : ੧ (1240) 


ਵਿਚਰ ਰਿਹਾ, ਭਰਪੂਰ 
“ਦ੍ਰਿਸਟੰਤ ਏਕੋ ਸੁਨੀਅੰਤ ਏਕੋ ਵਰਤੰਤ ਏਕੋ ਨਰਹਰਹ। ”” 
- ਜੈਤ ੫, ਵਾਰ ੨੦ਸ, ੫. ੧ : ੧ (710) 
(1) ਵਾਪਰ ਰਿਹਾ ਹੈ, ਹੋ ਰਿਹਾ ਹੈ 
“ਓਹੁ ਸਭੁ ਕਿਛੁ ਜਾਣੈ ਜੋ ਵਰਤੰਤਾ। ”” 
- ਮਾਰੂ ੫, ੭੧", ੨ : ੩ (176) 
(2) ਵਿਚਰ ਰਿਹਾ, ਵਿਆਪਕ 
“ਸੁਘੜੁ ਸੁਜਾਣੁ ਸਰੂਪੁ ਤੂ ਸਭ ਮਹਿ ਵਰਤੰਤਾ। ” 
ਲੀ - ਮਾਰੂ ੫, ਵਾਰ ੪ : ੧ (1095) 


ਵਰਤਾਰਾ 
“ਪ੍ਵਿਰਤਿ ਮਾਰਗੰ ਵਰਤੰਤਿ ਬਿਨਾਸਨੰ। ”? 
- ਸਸ ੫, ੧੨ : ੪ (1355) 
(1) ਵਿਚਰਦਾ, ਵਿਆਪਕ 
“ਸਭ ਮਹਿ ਇਕੁ ਵਰਤਦਾ ਏਕੋ ਰਹਿਆ ਸਮਾਇ। ?” 
- ਸਿਰੀ ੩, ੩੬, ੨ : ੩ (27) 
“ਨਾਨਕ ਸਹਜੇ ਹੀ ਰੰਗਿ ਵਰਤਦਾ ਹਰਿ ਗੁਣ ਪਾਵੈ ਸੋਇ। ” (ਵਿਚਰਦਾ ਭਾਵ 
ਨਿਭਦਾ ਹੈ) 
- ਸਿਰੀ ੩, ੫੦, ੪ : ੩ (33) 
“ਸਕਤੀ ਅੰਦਰਿ ਵਰਤਦਾ ਕੂੜੁ ਤਿਸ ਕਾ ਹੈ ਉਪਾਉ। ” (ਵਿਚਰਦਾ) 
- ਗੂਜ ੩, ਵਾਰ ੮ ਸ, ੩, ੨ : ੨ (511) 
(2) ਚਲਦਾ ਹੈ 
“ਸਚਾ ਸਾਹੁ ਵਰਤਦਾ ਕੋਇ ਨ ਮੇਟਣਹਾਰ। ” (ਹੁਕਮ ਚਲਦਾ ਹੈ, ਕੰਮ ਕਰ ਰਿਹਾ 
ਹੈ) 
- ਸਿਰੀ ੩, ੫੩, ੨ : ੩ (34) 
“ਸਭੁ ਕੀਤਾ ਤੇਰਾ ਵਰਤਦਾ ਤੂੰ ਅੰਤਰਜਾਮੀ। ” (ਚਲਦਾ ਹੈ) 
- ਗਉਂ ੪, ੫੦, ੪ : ੧ (167) 
“ਭਗਤਾ ਵਿਚਿ ਆਪਿ ਵਰਤਦਾ ਪ੍ਰਭ ਜੀ ਭਗਤੀ ਹੂ ਤੂ ਜਾਤਾ। ” (ਕੰਮ ਕਰਦਾ ਹੈ) 
- ਸਰ ੩, ਅਸ ੧, ੪ : ੧ (638) 


“ਭਗਤਿ ਵਛਲੁ ਤੇਰਾ ਬਿਰਦੁ ਹੈ ਜੁਗਿ ਜੁਗਿ ਵਰਤੰਦਾ। ”” 
- ਗਉ ੫, ਵਾਰ ੫ : ੪ (319) 





3961 


“ਘਰ ਮਹਿ ਪੰਚ ਵਰਤਦੇ ਪੰਚੇ ਵੀਚਾਰੀ। ”” 

- ਆਸਾ ੩, ਅਸ ੨੭, ੮ : ੧ (425) 
(2) ਵਿਚਰਦੇ ਹਨ, ਰਹਿੰਦੇ ਹਨ 
“ਨਾਮੇ ਹੀ ਨਾਮਿ ਵਰਤਦੇ ਨਮੇ ਵਰਤਾਰਾ । ” 

- ਆਸਾ ੩, ਅਸ ੨੯, ੩ : ੧ (426) 


(1) ਵਰਤੋ” ਦੀ ਵਸਤੂ, ਰਹਿਣੀ, ਵਰਤਾਰਾ 
“ਠਾਕੁਰ ਨਾਮੁ ਕੀਓ ਉਨਿ ਵਰਤਨਿ। ” 
- ਗਉ ੫, ੮੬, ੧: ੩(181) 
(2) ਵਿਚਰਨ ਵਾਲੀ, ਰਹਿਣ ਵਾਲੀ 
“ਨਿਕਟਿ ਵਰਤਨਿ ਸਾ ਸਦਾ ਸੁਹਾਗਨਿ ਦਹ ਦਿਸ ਸਾਈ ਜਾਨੀ। ”” 
- ਸਾਰ ੫, ੧੨੭, ੨ : ੧ (1228) 


ਵਿਚਰਦੇ ਹਨ, ਕੰਮ ਕਰਦੇ ਹਨ 
“ਸਭਿ ਆਏ ਹੁਕਮਿ ਖਸਮਾਹੁ ਹੁਕਮਿ ਸਭ ਵਰਤਨੀ। ” 
- ਤਿਲੰ ੪, ੧, ੧ : ੧ (723) 


ਵਿਆਪਕ/ਹਾਜ਼ਰ ਨਾਜ਼ਰ ਸਮਝਨਾ 
“ਪਤਿ ਵੀਚਾਰੁ ਗਿਆਨ ਮਤਿ ਡੰਡਾ ਵਰਤਮਾਨ ਬਿਭੂਤੰ । ” 
- ਆਸਾ ੧, ੩੭, ੩ : ੧ (360) 


(1) ਵਿਚਰਾਂ, ਚਲਾਂ 
“ਸੇਵਕ ਕਾ ਹੋਇ ਸੇਵਕੁ ਵਰਤਾ ਕਰਿ ਕਰਿ ਬਿਨਉ ਬੁਲਾਈ। ”” 
- ਸੂਹੀ ੪, ਅਸ ੧, ੧੭ : ੧ (758) 
(2) ਵਰਤ ਰਖਨੇ, ਨਿਸਚਿਤ ਸਮੇ ਲਈ ਭੋਜਨ ਦਾ ਤਿਆਗ 
“ਸੰਧਿਆ ਕਾਲ ਕਰਹਿ ਸਭਿ ਵਰਤਾ ਜਿਉ ਸਫਰੀ ਦੰਫਾਨ। ”” 
- ਸਾਰ ੫, ੨, ੩ : ੧ (1203) 


ਵਰਤੋ` ਵਿਚ ਲਿਆ ਭਾਵ ਵਿਸਤਾਰ ਕਰਕੇ 
“ਤੈ ਵਰਤਾਇ ਚਉਥੈ ਘਰਿ ਵਾਸਾ।” 
- ਮਾਰੂ ੧, ਸੋਲਾ ੧੮, ੪ : ੧ (1038) 
“ਬੇਦ ਬਾਣੀ ਵਰਤਾਇ ਅੰਦਰਿ ਵਾਦੁ ਘਤਿਆ। ” (ਚਲਾ ਕੇ, ਵਰਤੋ” ਵਿਚ ਲਿਆ 
ਕੇ) 
- ਮਲਾ ੧, ਵਾਰ ੫ : ੨ (1280) 


(1) ਵਰਤੋ” ਵਿਚ ਲਿਆਉਣਾ, ਪ੍ਰਗਟ ਕਰਨਾ, ਪ੍ਰਚਲਤ ਕਰਨਾ 
“ਪ੍ਰਗਟ ਪੁਤਾਪੁ ਵਰਤਾਇਓ ਸਭੁ ਲੋਕੁ ਕਰੈ ਜੈਕਾਰੁ ਜੀਉ। ”” 
- ਸਿਰੀ ੧, ਅਸ ੨੮, ੧੭ : ੩ (72) 
“ਨਿੰਦਕ ਮਾਰਿ ਚਰਨ ਤਲ ਦੀਨੇ ਅਪੁਨੋ ਜਸੁ ਵਰਤਾਇਓ। ”” 
- ਮਲਾ ੫, ੧੮, ੧" : ੨ (1270) 
“ਨਾਨਕ ਪ੍ਰਸਾਦਿ ਅੰਗਦ ਸੁਮਤਿ ਗੁਰਿ ਅਮਰਿ ਅਰਮੁ ਵਰਤਾਇਓ। ” (ਪ੍ਰਚਲਤ 
ਕੀਤਾ) 


- ਸਵ ੪, ਕਲ ੫ : ੫ (1397) 





3962 


ਪ੍ਰਚਲਤ ਕੀਤਾ, ਵਰਤੋ` ਵਿਚ ਲਿਆਂਦਾ 
“ਸਚਾ ਸਾਹਿਬੁ ਏਕੁ ਤੂੰ ਜਿਨਿ ਸਚੋ ਸਚੁ ਵਰਤਾਇਆ। ”” 

੍‌੍ - ਆਸਾ ੧, ਵਾਰ ੮ : ੧ (467) 
“ਸਭ ਅੰਤਰਿ ਜਨ ਵਰਤਾਇਆ ਹਰਿਜਨ ਤੇ ਜਾਧੈ। ” (ਪ੍ਰਚਲਤ ਕੀਤਾ, ਉਘਾ 


- ਮਾਰੂ ੫, ਵਾਰ ੮ : ੮ (1097) 


- ਸੂਹੀ ੧, ੬, ੧ ? ੫ (730) 


- ਗਉਂ ੪, ੪੬, ੩ : ੩ (166) 


- ਗਉ ੫. ਸੁਖ ੧੮, ੭ : ੧ (287) 


“ਆਪੇ ਸਿਵ ਵਰਤਾਈਅਨੁ ਅੰਤਰਿ ਆਪੇ ਸੀਤਲੁ ਠਾਰੁ ਗੜਾ। ? 
- ਮਾਰੂ ੫, ਸੋਲਾ ੧੦, ੧੩ : ੩ (1082) 


ਸਥਾਪਤ ਕੀਤੀਆਂ, ਪ੍ਰਚਲਤ ਕੀਤੀਆਂ 
“ਹਾਠਾ ਦੋਵੈ ਕੀਤੀਓ ਸਿਵ ਸਕਤਿ ਵਰਤਾਈਆ। ” 
- ਮਾਰੂ ੫, ਵਾਰ ੬ : ੫ (1096) 


ਪ੍ਰਗਟ ਕਰੇ, ਪੁਚਲਤ ਕਰੇ, ਵੰਡੇ 
“ਅੰਤਰਿ ਸਾਚੁ ਬਾਹਰਿ ਸਾਚੁ ਵਰਤਾਏ । ” 
- ਗਉਂ ੩, ਅਸ ੬, ੫ : ੧ (232) 
“ਗੁਰ ਪਰਸਾਦੀ ਦੇ ਵਡਿਆਈ ਅਪਣਾ ਸਬਦੁ ਵਰਤਾਏ। ” (ਪ੍ਗਟ ਕਰਦਾ ਭਾਵ 
ਭਰ ਦਿੰਦਾ ਹੈ) 
- ਗੂਜ ੩, ੭, ੪ : ੨ (491) 
(1) ਵਰਤ ਰਿਹਾ ਹੈ, ਪ੍ਰਤਖ ਹੈ, ਵਿਆਪਕ ਹੈ 
“ਸਰਬ ਭੁਤ ਆਪਿ ਵਰਤਾਰਾ। ” 
੍‌ - ਗਉ ੫, ਸੁਖ ੨੩, ੬ : ੧ (294) 
(2) ਵਿਹਾਰ, ਵਰਤੋ” 
“ਦਾਮਨੀ ਚਮਤਕਾਰ ਤਿਉ ਵਰਤਾਰਾ ਜਗ ਖੇ । ” 
- ਗਉ ੫. ਵਾਰ ੪ ਸ.,੫,੨:੧(319) 
“ਨਾਮੇ ਹੀ ਨਾਮਿ ਵਰਤਦੇ ਨਾਮੇ ਵਰਤਾਰਾ। ” (ਵਰਤੋ” ਵਿਹਾਰ) 
- ਆਸਾ ੫, ਅਸ ੨੯, ੩ : ੧ (426) 
(3) ਪ੍ਰਚਲਤ ਕਰਨਾ, ਪ੍ਰਚਲਤ ਹੋਣਾ 
“ਦੂਜਾ ਭਾਉ ਕਚਾਇਓਨੁ ਤ੍ਰੈ ਗੁਣ ਵਰਤਾਰਾ। ” 





3963 


- ਰਾਮ ੩, ਵਾਰ ੪ : ੧ (948) 
“ਹੁਕਮੇ ਹੋਆ ਹੁਕਮੇ ਵਰਤਾਰਾ। ”” 
- ਭੈਰ ੩, ੩, ੧" : ੨ (1128) 
ਵਿਹਾਰਾਂ ਵਿਚ, ਢੰਗਾਂ ਨਾਲ 
“ਛਿਅ ਵਰਤਾਰੇ ਵਰਤਹਿ ਪੂਤ। ”” 
- ਰਾਮ ੩, ਵਾਰ ੧੨ ਸ, ੧, ੭ : ੭ (953) 
ਵਰਤਾਉਣ ਵਾਲਾ, ਪ੍ਰਚਲਤ ਕਰਨ ਵਾਲਾ 
“ਸਬਦੁ ਗੁਰੂ ਕਾ ਸਦ ਉਚਰਹਿ ਜੁਗੁ ਜੁਗੁ ਵਰਤਾਵਣਹਾਰਾ । ”” 
- ਵਡ ੪, ਵਾਰ ੧੮ ਸ, ੩, ੨ : ੪ (593) 
ਵਿਆਪਕ ਹੋਣਾ, ਪ੍ਰਚਲਤ ਹੋਣਾ 
- ਮਾਝ ੫, ਅਸ ੩੭, ੩ : ੩ (131) 


ਵਰਤੋ ਵਿਹਾਰ 
“ਅੰਧ ਵਰਤਾਵਾ ਭਾਉ ਦੂਜਾ। ” 


- ਸਲੋ ੧, ੨੨ : ੨ (1412) 


(1) ਪੁਚਲਤ ਹੋਇਆ, ਪ੍ਰਗਟ ਹੋਇਆ 
“ਤਿਸੁ ਕਉ ਜਗਤੁ ਨਿਵਿਆ ਸਭੁ ਪੈਰੀ ਪਇਆ ਜਸੁ ਵਰਤਿਆ ਲੋਈ। ” 
- ਗਉ ੪, ਵਾਰ ੧੫ ਸ, ੪, ੩ : ੨ (309) 
“ਸੋਈ ਵਰਤਿਆ ਜਗਤ ਮਹਿ ਘਟਿ ਘਟਿ ਮੁਖਿ ਭਣਿਆ। ” (ਪਸਰ ਗਿਆ) 
- ਬਿਲਾ ੪, ਵਾਰ ੧੨ : ੨ (854) 
(2) ਘਟਿਆ, ਵਾਪਰਿਆ 
“ਹਰਿ ਕੈ ਦਰਿ ਵਰਤਿਆ ਸੁ ਨਾਨਕਿ ਆਖਿ ਸੁਣਾਇਆ। ”” 
- ਗਉ ੪, ਵਾਰ ੩੦ ਸ, ੪, ੧ : ੧੩ (316) 
(3) ਵਿਚਰਨਾ 
“ਦੋਵੈ ਤਰਫਾ ਉਪਾਇ ਇਕੁ ਵਰਤਿਆ। ” 
- ਮਲਾ ੧, ਵਾਰ ੫ : ੧ (1280) 
(4) ਵਰਤਿਆ ਗਿਆ, ਵਰਤੋ ਵਿਚ ਆਇਆ 
“ਵਰਤਣਿ ਵਰਤਿਆ ਸਰਬ ਜੰਜਾਲੂ। ? 
- ਮਲਾ ੧, ਵਾਰ ੨੦ ਸ, ੧, ੧ : ੩ (1287) 


(1) ਵਰਤ ਰਖਨ ਵਾਲੇ, ਨਿਸਚਿਤ ਸਮੇ ਲਈ ਭੁਖੇ ਰਹਿਣ ਵਾਲੇ 
“ਨਿਰਹਾਰ ਵਰਤੀ ਆਪਰਸਾ। ”” 

- ਸਿਰੀ ੫, ਅਸ ੨੭, ੫ : ੧ (71) 
(2) ਵਿਚਰੀ 
“ਗਿਆਨੀ ਕੀ ਹੋਇ ਵਰਤੀ ਦਾਸਿ। ” 

- ਆਸਾ ੫, ੧, ੪ 2 ੧ (370) 

(3) ਭਾਵ ਫੈਲੀ, ਵਿਆਪਕ ਹੋਈ 
“ਗੁਰ ਬਾਣੀ ਵਰਤੀ ਜਗ ਅੰਤਰਿ ਇਸੁ ਬਾਣੀ ਤੇ ਹਰਿ ਨਾਮੁ ਪਾਇਦਾ। ”” 





3964 


- ਮਾਰੂ ੩, ਸੋਲਾ ੨੨, ੩ : ੩ (1066) 


ਵਰਤੀਆ --- ਵਰਤਦਾ ਹੈ, ਹੁੰਦਾ ਹੈ 
“ਨਾਨਕ ਜੋ ਤਿਸੁ ਭਾਵੈ ਸੋ ਵਰਤੀਆ। ” 
- ਗਉ ੫. ਸੁਖ ੧੬, ੭ : ੧੦ (285) 
ਵਰਤੀਜਾ ---- (1) ਵਰਤਾਇਆ! ਵਿਆਪਕ ਕੀਤਾ 
“ਆਪਨ ਖੇਲੁ ਆਪਿ ਵਰਤੀਜਾ। ” 
- ਗਉ ੫. ਸੁਖ ੨੧, ੧: ੯ (291) 
(2) ਵਿਚਰ ਰਿਹਾ, ਵਰਤੋ” ਵਿਹਾਰ ਕਰ ਰਿਹਾ 
“ਆਪੇ ਸਚੁ ਧਾਰਿਓ ਸਭੁ ਸਾਚਾ ਸਚੇ ਸਚਿ ਵਰਤੀਜਾ ਹੇ । ”” 
- ਮਾਰੂ ੫, ਸੋਲਾ ੩, ੪ : ੩ (1073) 
ਵਰਤੀਜੈ ---- ਵਿਚਰਦਾ ਹੈ, ਵਿਆਪਕ ਹੈ 
“ਆਪੇ ਪੁੰਨੁ ਸਭੁ ਆਪਿ ਕਰਾਏ ਆਪਿ ਅਲਿਪਤੁ ਵਰਤੀਜੈ । ” 
- ਬਿਹਾ ੪, ਵਾਰ ੮ : ੪ (551) 
“ਆਪੇ ਸ੍ਰਿਸਟਿ ਸਭ ਸਾਜੀਅਨੁ ਆਪੇ ਵਰਤੀਜੈ। ”” 
- ਮਾਰੂ ੩, ਵਾਰ ੭ : ੨ (1089) 


- ਬਿਲਾ ੩, ਵਾ ੧, ੭ : ੫ (841) 


“ਦਸ ਅਉਤਾਰ ਰਾਜੇ ਹੋਇ ਵਰਤੇ ਮਹਾਦੇਵ ਅਉਧੂਤਾ। ” 
- ਸੂਹੀ ੫, ੪੯, ੩ : ੧ (747) 
(2) ਵਾਪਰੇ, ਲੰਘੇ 
“ਕੇਤੇ ਜੁਗ ਵਰਤੇ ਗੁਬਾਰੈ । ”” 
- ਮਾਰੂ ੧, ਸੋਲਾ ੭, ੧ : ੧ (1026) 


“ਤੁਧੁ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੁ ਹੋਈ। ” 


- ਆਸਾ ੪, ਸੋਪੁ ੧, ੫ : ੩ (11) 


“ਵਰਤੈ ਸਭ ਕਿਛੁ ਤੇਰਾ ਭਾਣਾ । ”? 

- ਮਾਝ ੫, ੧੪, ੩ : ੨ (98) 
“ਸਭ ਤੇਰਾ ਸਬਦੁ ਵਰਤੈ ਉਪਾਵਣਹਾਰਿਆ। ” (ਚਲਦਾ ਹੈ) 

- ਸੋਰ ੪, ਵਾਰ ੧ : ੪ (642) 
(2) ਵਿਚਰਦਾ ਹੈ, ਵਰਤਦਾ ਹੈ 
“ਹੁਕਮੁ ਚਲਾਏ ਨਿਸੰਗ ਹੋਇ ਵਰਤੈ ਅਫਰਿਆ। ”” 

- ਸਿਰੀ ੫, ੭੨, ੩ : ੧ (42) 
“ਮੋਹ ਠਗਉਲੀ ਹਉ ਮੁਈ ਸਾ ਵਰਤੈ ਸੰਸਾਰਿ। ” 

- ਸਿਰੀ ੧, ਅਸ ੧੩, ੧ : ੩ (61) 

“ਸਭੋ ਵਰਤੈ ਹੁਕਮੁ ਕਿਆ ਕਰਹਿ ਵਿਚਾਰਿਆ। ” (ਚਲਦਾ ਹੈ) 





3965 


- ਸਿਰੀ ੪, ਵਾਰ ੧੧ ਸ, ੩, ੧ : ੬ (86) 
(3) ਵਿਚਰਦੀ ਹੈ, ਵਿਆਪਕ ਹੈ 
“ਸਭ ਇਕਾ ਜੋਤਿ ਵਰਤੈ ਭਿਨਿ ਭਿਨਿ ਨ ਰਲਈ ਕਿਸੈ ਦੀ ਰਲਾਈਆ। ” 
- ਮਾਝ ੪, ੭, ੩ : ੨ (96) 
“ਮਾਇਆ ਸਰੁ ਸਬਲੁ ਵਰਤੈ ਜੀਉ ਕਿਉ ਕਰਿ ਦੁਤਰੁ ਤਰਿਆ ਜਾਇ। ” 
(ਵਿਆਪਕ ਹੈ) 
- ਗਉ ੩, ਛੰਤ ੪, ੧ : ੧ (245) 
“ਮਹਾਦੇਉ ਗਿਆਨੀ ਵਰਤੈ ਘਰਿ ਆਪਣੈ ਤਾਮਸੁ ਬਹੁਤਾ ਅਹੰਕਾਰਾ। ” (ਭਾਵ 
ਮਸਤ ਹੈ, ਵਿਆਪਕ ਹੈ) 
- ਵਡ ੩, ੫, ੨ : ੨ (559) 
“ਵਿਚਿ ਵਰਤੈ ਨਾਨਕ ਆਪਿ ਝੂਠੁ ਕਹੁ ਕਿਆ ਗਨੀ। ” (ਵਸਦਾ ਹੈ) 
- ਤਿਲੰ ੪, ੧, ੨ : ੨ (723) 
(4) ਵੰਡਦਾ ਹੈ 
“ਜੇਹੀ ਵਾਸਨਾ ਪਾਏ ਤੇਹੀ ਵਰਤੈ ਵਾਸੂ ਵਾਸੁ ਜਣਾਵਣਿਆ। ” 
- ਮਾਝ ੩, ਅਸ ੧੫, ੫ : ੩ (118) 
(5) ਭਾਵ ਮਾਣਦਾ, ਵਰਤਦਾ 
“ਸਤਿਗੁਰ ਨੋ ਮਿਲੈ ਸੁ ਆਪਣਾ ਮਨੁ ਥਾਇ ਰਖੈ ਓਹੁ ਆਪਿ ਵਰਤੈ ਆਪਣੀ ਵਥੁ 
ਨਾਲੇ । ” 
- ਗਉ ੪, ਵਾਰ ੧੦ ਸ, ੪, ੧: ੬ (305) 
(6) ਵਾਪਰ ਰਿਹਾ ਹੈ, ਹੋ ਰਿਹਾ ਹੈ 


“ਤੂ ਕਰਤਾ ਸਭੁ ਕਿਛੁ ਜਾਣਦਾ ਜੋ ਜੀਆ ਅੰਦਰਿ ਵਰਤੈ । ” 
- ਗਉ ੪, ਵਾਰ ੨੪ : ੧ (314) 


“ਪਾਪ ਪੁੰਨ ਵਰਤੈ ਸੰਸਾਰਾ। ? 
- ਮਾਰੂ ੩, ਸੋਲਾ ੯, ੬ : ੧ (1052) 
“ਹਰਿ ਜੀਉ ਅਪਣੀ ਕ੍ਰਿਪਾ ਕਰੇ ਤਾਂ ਵਰਤੈ ਸਭ ਲੋਇ। (ਵਰਤ ਸਕਦੀ ਭਾਵ ਹੋ 
ਸਕਦੀ ਹੈ) 
- ਮਲਾ ੧, ਵਾਰ ੧੧ ਸ, ੩, ੨ : ੨ (1283) 
(7) ਕਿਰਿਆਸ਼ੀਲ ਹੁੰਦਾ ਹੈ 
“ਸੰਤ ਸਹਾਈ ਨਾਨਕਾ ਵਰਤੈ ਸਭ ਜਾਹਰੁ । ? 
- ਗਉਂ ੪, ਵਾਰ ੨੭ ਸ., ੫, ੧: ੨ (315) 
“ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ । ” (ਕਰਦਾ ਹੈ) 
- ਆਸਾ ੧, ਵਾਰ ੩ਸ, ੧, ੨ : ੯ (464) 
“ਜੈਸਾ ਬਿਤੁ ਤੈਸਾ ਹੋਇ ਵਰਤੈ ਆਪਨਾ ਬਲੁ ਨਹੀ ਹਾਂਰੈ। ” (ਕੰਮ ਕਰਦਾ ਹੈ) 
- ਧਨਾ ੫, ੩੪, ੧" : ੨ (679) 
“ਜੇਹਾ ਜਾਣੈ ਤੇਹੋ ਵਰਤੈ ਜੇ ਸਉ ਆਖੈ ਕੋਇ। ” 
- ਰਾਮ ੩, ਵਾਰ ੧੬ ਸ, ੨, ੨ : ੨ (954) 
(8) ਵਿਚਰੇ, ਰਹੇ, ਟਿਕੇ 
“ਤੈ ਗੁਣ ਮੇਟੇ ਚਉਥੈ ਵਰਤੈ ਏਹਾ ਭਗਤ ਨਿਰਾਰੀ। ” 
- ਰਾਮ ੧, ਅਸ ੯, ੧੬ : ੧ (908) 





3966 


“ਜਿਉ ਜਲ ਮਹਿ ਕਮਲੁ ਅਲਿਪਤੋ ਵਰਤੈ ਤਿਉ ਵਿਚੇ ਗਿਰਹ ਉਦਾਸੁ । ? 
- ਰਾਮ ੩, ਵਾਰ ੭ ਸ, ੩, ੨ : ੭ (949) 


ਵਰਦਾਤਾ ---- ਵਰ ਦੇਣ ਵਾਲਾ 
“ਨਾਲਿ ਕੁਟੰਬੁ ਸਾਥਿ ਵਰਦਾਤਾ ਬ੍ਰਹਮਾ ਭਾਲਣ ਸ੍ਰਿਸਟਿ ਗਇਆ। ”? 
- ਆਸਾ ੧, 2, ੩ : ੧ (350) 


“ਵਰਨਾ ਵਰਨ ਨ ਭਾਵਨੀ ਜੇ ਕਿਸੈ ਵਡਾ ਕਰੇਇ । ” 
- ਸਿਰੀ ੧, ਅਸ ੧, ੬ : ੧ (53) 
“ਪਤਿਤ ਜਾਤਿ ਉਤਮੁ ਭਇਆ ਚਾਰਿ ਵਰਨ ਪਏ ਪਗਿ ਆਏ। ” 
- ਸੂਹੀ ੪, ੮, ੨ : ੨ (733) 
(2) ਰੰਗ 
“ਵਰਨ ਰੂਪ ਵਰਤਹਿ ਸਭ ਤੇਰੇ । ”” 
- ਮਾਝ ੩, ਅਸ ੧੯, ੧ : ੧ (120) 


- ਸੋਰ ੫, ੧੩, ੩ : ੧ (612) 


“ਵਰਨਾ ਚਿਹਨਾ ਬਾਹਰਾ ਕੀਮਤਿ ਕਹਿ ਨ ਸਕਾਉ। ” 
- ਸਿਰੀ ੫, ੭੭, ੪ : ੨ (44) 
(2) ਜਾਤਾਂ 
“ਵਰਨਾ ਵਰਨ ਨ ਭਾਵਨੀ ਜੇ ਕਿਸੈ ਵਡਾ ਕਰੇਇ। ”” 
- ਸਿਰੀ ੧, ਅਸ ੧, ੬ : ੧ (53) 
“ਚਹੁ ਵਰਨਾ ਕਉ ਦੇ ਉਪਦੇਸੁ । ” 
- ਗਉ ੫. ਸੁਖ ੯, ੪ : ੯ (274) 


“ਪੁਰਬੀ ਨਾਵੈ ਵਰਨਾਂ ਕੀ ਦਾਤਿ। ” 


- ਬਸੰ ੧, ੩, ੨ : ੩ (1169) 


“ਐਸੋ ਸਮਰਥੁ ਵਰਨਿ ਨ ਸਾਕਉ ਤਾ ਕੀ ਉਪਮਾ ਜਾਤ ਨ ਕਹਿਓ ਰੀ।” 
- ਆਸਾ ੫, ੫੧, ੨ : ੨ (384) 
ਵਰਨਿਅਉ -- ਬਿਆਨ ਕੀਤਾ 
“ਇਕਹੁ ਜਿ ਲਾਖੁ ਲਖਹੁ ਅਲਖੁ ਹੈ ਇਕੁ ਇਕੁ ਕਰਿ ਵਰਨਿਅਉ । ”” 
- ਸਵ ੩, ੧੨ : ੫ (1394) 
ਵਰੰਨਿਆ --- ਵਰਣਨ ਕੀਤਾ, ਬਿਆਨਿਆ 
“ਆਪਣਾ ਕੀਤਾ ਆਪਿ ਆਪਿ ਵਰੰਨਿਆ। ”? 





3967 


- ਰਾਮ ੫, ਵਾਰ ੨੦ : ੪ (965) 


“ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ। ”” 
- ਜਪੁ ੧, ੨੧ : ੧੫ (4) 
ਬਿਆਨ ਕਰੀਏ, ਆਖੀਐ 
“ਤਿਸ ਕੀ ਮਹਿਮਾ ਕਿਆ ਵਰਨੀਐ ਜਿਸ ਕੈ ਹਿਰਦੈ ਵਸਿਆ ਹਰਿ ਪੁਰਖੁ 
ਭਗਵਾਨੁ । ” 
- ਸੂਹੀ 8, ੧੧, ੧ : ੨ (734) 
ਰੰਗ 
“ਤਿਸੁ ਰੂਪੁ ਨ ਰੇਖਿਆ ਵਰਨੁ ਨ ਕੋਈ ਗੁਰਮਤੀ ਆਪਿ ਬੁਝਾਵਣਿਆ। ” 
- ਮਾਝ ੩, ਅਸ ੨੯, ੧%" : ੨ (120) 
(ਫਾ. ਬਰਫ਼) ਬਰਫ਼, ਕਕਰ, ਜੰਮਿਆ ਹੋਇਆ ਪਾਣੀ 
“ਪਾਲਾ ਕਕਰੁ ਵਰਫ ਵਰਸੈ ਗੁਰਸਿਖੁ ਗੁਰ ਦੇਖਣ ਜਾਈ। ” 
- ਸੂਹੀ ੪, ਅਸ ੧, ੨੭ : ੨ (758) 
ਬ੍ਰਹਮੰਡ 
“ਆਪੇ ਖਾਣੀ ਆਪੇ ਬਾਣੀ ਆਪੇ ਖੰਡ ਵਰਭੰਡ ਕਰੇ । ” 
- ਬਿਹਾ ੪, ਵਾਰ ੯ : ੧ (552) 


2 


ਬ੍ਰਹਮੰਡ 
“ਗਾਵਹਿ ਖੰਡ ਮੰਡਲ ਵਰਭੰਡਾ ਕਰਿ ਕਰਿ ਰਖੇ ਧਾਰੇ । ”” 


- ਜਪੁ ੧, ੨੭ : ੧੪ (6) 
ਬੁਹਿਮੰਡਾਂ ਦਾ 
“ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂਹ । ” 
- ਆਸਾ ੧, ਵਾਰ ੮ ਸ, ੧, ੧ : ੨ (467) 
ਬ੍ਰਹਿਮੰਡ ਵਿਚ 
“ਖੰਡਿ ਵਰਭੰਡਿ ਹਰਿ ਸੋਭਾ ਹੋਈ ਇਹੁ ਦਾਨੁ ਨ ਰਲੈ ਰਲਾਇਆ। ” 
- ਸਿਰੀ ੪, ਛੰਤ ੧, ੪ : ੪ (79) 
ਬ੍ਰਹਿਮੰਡ ਵਿਚ 
“ਤੁਧੁ ਜੇਵਡ ਦਾਤਾਰ ਮੈ ਕੋਈ ਨਦਰਿ ਨ ਆਵਈ ਤੁਧੁ ਸਭਸੈ ਨੋ ਦਾਨੁ ਦਿਤਾ ਖੰਡੀ 
ਵਰਭੰਡੀ ਪਾਤਾਲੀ ਪੁਰਈ ਸਭ ਲੋਈ। ”” 
- ਬਿਹਾ ੪, ਵਾਰ ੩ : ੫ (549) 
ਸਿਉੱਕ ਦਾ ਬਣਾਇਆ ਮਿਟੀ ਦਾ ਢੇਰ, ਸਪ ਦੀ ਖੁੱਡ 
“ਵਰਮੀ ਮਾਰੀ ਸਾਪੁ ਨ ਮਰਈ ਨਾਮੁ ਨ ਸੁਨਈ ਡੋਰਾ। ”? 
- ਆਸਾ ੫, ੪੨, ੧" : ੨ (381) 


“ਸਿਮਰਹਿ ਨਖ੍ਤ੍ਰ ਅਵਰ ਧੂ ਮੰਡਲ ਨਾਰਦਾਦਿ ਪ੍ਰਹਲਾਦਿ ਵਰਾ। ” 





3968 


- ਸਵ ੩, ੨ : ੨ (1393) 


“ਸਾਗਰ ਲਹਰਿ ਸਮੁੰਦਸਰ ਵੇਲਿ ਵਰਸ ਵਰਾਹੁ । ? 
- ਸੂਹੀ ੩, ਵਾਰ ੧੦ਸ, ੧, ੧ : ੨ (788) 


“ਜਿਤੁ ਦਿਹਾੜੇ ਧਨ ਵਰੀ ਸਾਹੇ ਲਏ ਲਿਖਾਇ। ” 
- ਸਲੋ ਫਰ, ੧ : ੧ (1377) 
ਵਰੀਆ ---- ਵਾਰੀ, ਦਫਾ 
“ਵਾਰਿ ਵਾਰਿ ਜਾਈ ਲਖ ਵਰੀਆ ਦੇਹੁ ਸੰਤਨ ਕੀ ਧੂਰਾ ਜੀਉ । ” 
= ਮਾਝ ੫, ੧੮, ੧ : ੩ (99) 


ਵਰੀਆਮ --- ਬਹਾਦਰ, ਜੋਧਾ, ਸੂਰਮਾ 
“ਸੂਰਬੀਰ ਵਰੀਆਮ ਕਿਨੈ ਨ ਹੋੜੀਐ। ” 


- ਗੂਜ ੫, ਵਾਰ ੧੫ : ੧ (522) 


ਵਰੀਆਮੁ --- ਸੂਰਮਾ, ਬਹਾਦਰ 
“ਜਿਉ ਤਿਸ ਦੀ ਵਡਿਆਈ ਆਪਿ ਕਰਾਈ ਵਰੀਆਮੁ ਨ ਫੁਸੀ ਕੋਈ। ”” 
- ਵਡ ੩, ਛੰਤ ੪, ੪ : ੩ (570) 


“ਜੇ ਲੋੜਹਿ ਵਰੁ ਕਾਮਣੀ ਨਹ ਮਿਲੀਐ ਪਿਰ ਕੁਰਿ। ? 
- ਸਿਰੀ ੧, ੯, ੧ : ੨ (17) 
(2) ਮੰਗ, ਬਖਸ਼ੀਸ਼, ਦਾਤ 
“ਮਨ ਚਿੰਦਿਆ ਵਰੁ ਪਾਵਣਾ ਜੋ ਇਛੈ ਸੋ ਫਲੁ ਪਾਇ। ” 
- ਸਿਰੀ ੩, ੩੪, ੧ : ੩ (26) 
(3) ਅਸੀਮ 
“ਏਹੋ ਵਰੁ ਏਹਾ ਵਡਿਆਈ ਇਹੁ ਧਨੁ ਹੋਇ ਵਡਭਾਗਾ ਰਾਮ। ”” 
- ਸੂਹੀ ੫, ਛੰਤ ੬, ੪ : ੧ (781) 
ਸ੍ਰੇਸ਼ਟ, ਉਤਮ 
“ਗਾਵਹਿ ਕਪਿਲਾਦਿ ਆਦਿ ਜੋਗੇਸੁਰ ਅਪਰੰਪਰ ਅਵਤਾਰ ਵਰੋ । ? 
- ਸਵ ੧, ੪ : ੧ (1389) 


“ਗੁਰਿ ਨਾਨਕਿ ਅੰਗਦੁ ਵਰ੍ਉ ਗੁਰਿ ਅੰਗਦਿ ਅਮਰ ਨਿਧਾਨੁ । ” 
- ਸਵ ੫, ਕਲ ੪ : ੩ (1407) 
ਸਾਲਾਂ, ਵਰਸ਼ਾਂ 
“ਭੀ ਉਠਿ ਰਚਿਓਨੁ ਵਾਦੁ ਸੈ ਵਰ੍ਹਿਆ ਕੀ ਪਿੜ ਬਧੀ। ”” 
- ਮਾਝ ੧, ਵਾਰ ੧੭ਸ, ੧, ੧: ੮ (146) 


---- ਸਾਲ 





3969 


“ਜੇ ਸਉ ਵਰ੍ਹਿਆ ਜੀਵਣ ਖਾਣੂ। ” 
- ਆਸਾ ੧, ੪, ੨ : ੩ (350) 


“ਵਰ੍ਹਿਐ ਦਰਗਹ ਗੁਰੂ ਕੀ ਕੁਦਰਤੀ ਨੂਰੁ । ” 
- ਰਾਮ ਬਸ, ਵਾਰ ੫ : ੩੪ (967) 


ਸਾਲ 
“ਵਰ੍ਹੇ ਮਾਹ ਵਾਰ ਥਿਤੀ ਕਰਿ ਇਸੁ ਜਗ ਮਹਿ ਸੋਝੀ ਪਾਇਦਾ। ”” 
- ਮਾਰੂ ੩, ਸੋਲਾ ੨੨, ੨ : ੩ (1066) 


ਵਲਵੰਚ ---- ਵਲ ਛਲ, ਹੇਰ ਫੇਰ, ਠੱਗੀ ਧੋਖਾ 
“ਵਲਵੰਚ ਕਰਿ ਉਦਰੁ ਭਰਹਿ ਮੂਰਖ ਗਾਵਾਰਾ। ” 
- ਆਸਾ ੫. ਛੰਤ ੧੩, ੨ : ੧ (461) 


ਵਲ ਲੈ 
“ਮਿਲੁ ਮੇਰੇ ਬੀਠੁਲਾ ਲੈ ਬਾਹੜੀ ਵਲਾਇ। (ਭਾਵ ਗਲਵਕੜੀ ਪਾ ਲੈ) 

- ਸਿਰੀ ਤ੍ਰਿਲੋ, ੨, ੧" : ੪ (92) 

ਵਲਾਇੰਤ ---- ਬਿਤਾਵਾਂ, ਲੰਘਾਵਾਂ, ਗੁਜ਼ਾਰਾਂ 

“ਤਉ ਪ੍ਰਸਾਦਿ ਪਰ੍ਭ ਸੁਖੀ ਵਲਾਈੰ”। ” 

- ਆਸਾ ੫, ੬੦, ੨ : ੨ (386) 
ਬਿਤਾਏ, ਲੰਘਾਵੇ 
“ਆਸਾ ਮਾਹਿ ਨਿਰਾਸੁ ਵਲਾਏ । ”” 

- ਰਾਮ ੧, ੫, ੩ : ੩ (877) 


(1) ਪੱਖ ਵਿਚ, ਸਹਾਇਤਾ ਤੇ, ਤਰਫ 
“ਜਾ ਕਰਤਾ ਵਲਿ ਤਾ ਸਭੁ ਕੋ ਵਲਿ ਸਭਿ ਦਰਸਨੁ ਦੇਖਿ ਕਰਹਿ ਸਾਬਾਸਿ। ? 
- ਗਉ ੪, ਵਾਰ ੧੦ਸ, ੪, ੨ : ੩ (305) 

“ਜਿਸ ਦੈ ਹੋਵੈ ਵਲਿ ਸੁ ਕਦੇ ਨ ਹਾਰਦਾ। ” 

- ਗੂਜ ੫, ਵਾਰ ੪ : ੭ (519) 
(2) ਮੁੜ, ਫੇਰ, ਬਹੁੜ 
“ਸਰਪ ਜੋਨਿ ਵਲਿ ਵਲਿ ਅਉਤਰੈ । ” 

- ਗੂਜ ਤ੍ਰਿਲੋ, ੨, ੧ : ੨ (526) 


- ਸਿਰੀ ੪, ਵਾਰ ੮ : ੨ (85) 
“ਓਇ ਵਲੁ ਛਲੁ ਕਰਿ ਝਤਿ ਕਢਦੇ ਫਿਰਿ ਜਾਇ ਬਹਹਿ ਕੂੜਿਆਰਾ ਪਾਸਿ। ” 





3970 


- ਗਉ ੪, ਵਾਰ ੨੬ : ੩ (314) 


“ਇਹੁ ਵਲੇਵਾ ਸਾਕਤ ਸੰਸਾਰ । ”” 
- ਗਉਂ ੫, ੮੨, ੨ : ੪ (180) 

“ਵ”, ਗੁਰਮੁਖੀ ਲਿਪੀ ਦਾ 34ਵਾਂ ਅਖਰ 
“ਵਵਾ ਵੈਰੁ ਨ ਕਰੀਐ ਕਾਹੂ । ” 

- ਗਉ ੫. ਬਾਅ ੪੬ 
“ਵ” ਦੁਆਰਾ 
“ਵਵੈ ਵਾਸੁ ਦੇਉ ਪਰਮੇਸਰੁ ਵੇਖਣ ਕਉ ਜਿਨਿ ਵੇਸੁ ਕੀਆ।” 

- ਆਸਾਂ ੧, ਪਟੀ ੩੨ 


“ਤੂ ਕਰਤਾ ਪੁਰਖੁ ਅਗੰਮੁ ਹੈ ਕਿਸੁ ਨਾਲਿ ਤੂ ਵੜੀਐ। ” 
- ਗਉ ੪, ਵਾਰ ੩ : ੧ (301) 
ਉਹ; ਉਸ 
“ਵਾਵਾ ਵਾਹੀ ਜਾਨੀਐ ਵਾ ਜਾਨੇ ਇਹੁ ਹੋਇ। (ਉਹ) 
- ਗਉਂ ਕਬ, ਬਾਅ ੩੮ : ੧ (342) 
“ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ। ” (ਉਸ ਦੇ) 
- ਗੂਜ ਤ੍ਰਿਲੋ, ੨, ੫ : ੨ (526) 
“ਵਾ ਕੇ ਗਲੇ ਜਮ ਕਾ ਹੈ ਫਾਂਸ। ” (ਉਸ) 
- ਭੈਰ ਨਾਮੁ, ੮, ੩ : ੪ (1165) 
“ਚਿਤਵਉ ਵਾ ਅਉਸਰ ਮਨ ਮਾਹਿ। ” 
- ਸਾਰ ੫. ੯੫, ੧" : ੧ (1222) 


(1) ਪਉਣ ਵਤ, ਵਿਅਰਥ, ਫਜ਼ੂਲ 
“ਹੁਕਮੁ ਹਾਸਲੂ ਕਰੀ ਬੈਠਾ ਨਾਨਕਾ ਸਭ ਵਾਉ । ” 
- ਸਿਰੀ ੧, ੧, ੪ : ੨ (14) 


“ਨਾਨਕ ਮਨਮੁਖਿ ਬੋਲਣੁ ਵਾਉ । ” (ਫਜ਼ੂਲ) 


- ਗਉ ੧, ੧, ੩ : ੩ (151) 
(2) ਹਵਾ 
“ਚਿਤਿ ਆਵੈ ਓਸੁ ਪਾਰਬ੍ਰਹਮੁ ਲਗੈ ਨ ਤਤੀ ਵਾਉ। ”? 
- ਸਿਰੀ ੫, ੨੬, ੧ : ੪ (70) 
“ਅਗੀ ਪਾਲਾ ਕਪੜੁ ਹੋਵੈ ਖਾਣਾ ਹੋਵੈ ਵਾਉ।” 
- ਮਾਝ ੧, ਵਾਰ ੯ਸ, ੧, ੪ : ੧ (142) 
“ਭੈ ਵਿਚਿ ਪਵਣੁ ਵਹੈ ਸਦ ਵਾਉ। ” (ਹਵਾ ਦੇ ਬੁਲ੍ਹੇ) 
- ਆਸਾ ੧, ਵਾਰ ੪ਸ, ੧, ੧ : ੧ (464) 
“ਅਨਲ ਵਾਉ ਭਰਮਿ ਭੁਲਾਈ। ”” (ਵਾਸ਼ਨਾ ਰੂਪੀ ਪਵਨ) 
- ਮਾਰੂ ੩, ਸੋਲਾ ੫, ੧੪ : ੧ (1048) 
“ਨਾਨਕ ਬੈਠਾ ਭਖੈ ਵਾਉ ਲੰਮੇ ਸੇਵਹਿ ਦਰ ਖੜਾ। ” (ਭਾਵ ਕੰਸੋਆਂ ਲੈਂਦਾ ਹੈ) 





3971 


- ਮਾਰੂ ੫, ਵਾਰ ੪ਸ, ੫, ੨ : ੧ (1095) 
ਵਾਉਦੁਆਉ -- ਐਵੇਂ ਕਿਵੇ' ਦੀਆਂ, ਫਜ਼ੂਲ, ਰੋਲ ਘਚੋਲਾ 
“ਕਰਮਿ ਮਿਲੈ ਤਾ ਪਾਈਐ ਨਾਹੀ ਗਲੀ ਵਾਉਦੁਆਉ। ” 
- ਸਿਰੀ ੧, ੬, ੨ : ੩ (16) 
- ਗਉ ੧, ੧, ੩ :੪ (151) 


- ਗਉ ੫. ਵਾਰ ੨ਸ, ੫. ੨ : ੧6318) 


(1) ਵਜਾ ਕੇ 
“ਜਿਸ ਨੋ ਵਾਇ ਸੁਣਾਇਐ ਸੋ ਕੇਵਡੁ ਕਿਤੁ ਥਾਇ। ” 
- ਸਿਰੀ ੧, ਅਸ ੧, ੧ : ੨ (53) 
(2) ਹਵਾ 
“ਅਪੁ ਤੇਜੁ ਵਾਇ ਪ੍ਰਿਥਮੀ ਆਕਾਸਾ। ”” 
- ਮਾਰੂ ੧, ਸੋਲਾ ੧੧, ੬ : ੧ (1031) 


ਵਜਾਇਆ 
“ਪੰਚ ਸਬਦ ਮਿਲਿ ਵਾਜਾ ਵਾਇਆ। ” 


- ਮਾਰੂ ੩, ਸੋਲਾ ੧੪, ੭ : ੨ (1057) 


ਵਜਾਵੇਗਾ 
“ਚਲਿਆ ਪਤਿ ਸਿਉ ਜਨਮੁ ਸਵਾਰਿ ਵਾਜਾ ਵਾਇਸੀ। ”” 
- ਸੂਹੀ ੧, ੬, ੧ : ੯ (730) 
ਵਜਾਉਂਦਾ ਹੈ 
“ਅਨਹਦ ਰੁਣ ਝੁਣਕਾਰੁ ਸਦਾ ਧੁਨਿ ਨਿਰਭਉ ਕੈ ਘਰਿ ਵਾਇਦਾ। ” 
- ਮਾਰੂ ੧, ਸੋਲਾ ੧੩, ੯ : ੩ (1034) 


ਵਜਾਉਂਦੇ ਹਨ (ਵਾਜੇ) 
“ਵਾਇਨਿ ਚੇਲੇ ਨਚਨਿ ਗੁਰ। ? 
- ਆਸਾ ੧, ਵਾਰ ੫ਪਸ, ੧, ੨ : ੧ (465) 


(1) ਵਜਾ ਦਿਤੀ 
“ਮੋਹਿ ਗਇਆ ਬੈਰਾਗੀ ਜੋਗੀ ਘਟਿ ਘਟਿ ਕਿੰਗੁਰੀ ਵਾਈ। ” 

- ਰਾਮ ੧, ਅਸ ੮, ੯ : ੧ (907) 
(2) ਹਵਾ 
“ਤੈਸਤ ਅੰਗੁਲ ਵਾਈ ਕਹੀਐ ਤਿਸੁ ਕਹੁ ਕਵਨ ਅਧਾਰੋ । ”” 

- ਰਾਮ ੧, ਸਿਗੋ ੫੮ : ੨ (944) 
(3) (ਅ. ਵਾਈ) ਵਾਇਦਾ ਕਰਨ ਵਾਲਾ, ਜ਼ਿਮੇਦਾਰ ਹੋਣਾ, ਜ਼ਮਾਨਤ ਦੇਣ ਵਾਲਾ, 
ਰਖਿਅਕ (ਕੋਸ਼, ਮਹਾਨਕੋਸ਼, ਸ਼ਬਦਾਰਥ) 
“ਵੈਦੋ ਨ ਵਾਈ ਭੈਣੋ ਨ ਭਾਈ ਏਕੋ ਸਹਾਈ ਰਾਮੁ ਹੇ । ” 





4072 


- ਮਾਰੂ ੫. ੩੨, ੧ : ੧ (1008) 
(“ਦਰਪਣ” ਅਰਥ “ਦਵਾਈ” ਕਰਦਾ ਹੈ) 


“ਜੋਗੁ ਨ ਮੁੰਦੀ ਮੂੰਡਿ ਮੁਡਾਇਐ ਜੋਗੁ ਨ ਸਿੰਡੀ ਵਾਈਐ। ” 
- ਸੂਹੀ ੧, ੮, ੧ : ੨ (730) 


ਨਿਵਾਸ, ਵਾਸਾ 
“ਪ੍ਰਥਮੇ ਗਰਭ ਵਾਸ ਤੇ ਟਰਿਆ। ” 


- ਗਉ ੫. ਅਸ ੪, ੧ : ੧ (237) 


“ਚਰਨ ਤੁਮਾਰੇ ਹਿਰਦੈ ਵਾਸਹਿ ਸੰਤਨ ਕਾ ਸੰਗੁ ਪਾਵਉ। ”” 
- ਧਨਾ ੫, ੪੯, ੧ : ੧ (682) 


- ਸ਼ੂਹੀ ੫, ੧੨, ੧ : ੨ (734) 


ਵਾਸਨਾ ਪਾਏ ਤੇਹੀ ਵਰਤੈ ਵਾਸੂ ਵਾਸੁ ਜਣਾਵਣਿਆ। ” 
- ਮਾਝ ੩, ਅਸ ੧੫, ੫ : ੩ (118) 


“ਕ੍ਰਿਪਾ ਜਲੂ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਇ ਵਾਸਾ। ? 
- ਧਨਾ ੧, ਸੋਹ ੩, ੪ : ੨ (13) 


ਵਾਸਾਈਐ --- ਵਸਾਈਏ, ਵਾਸ ਕਰਾਈਏ 
“ਮਨਿ ਵਾਸਾਈਐ ਸਾਚਾ ਸੋਈ। ”? 
- ਆਸਾ ੫, ੯੯, ੨ : ੪ (395) 


- ਗਉਂ ੫, ੧੫੬, ੩ : ੧ (197) 
“ਦਸ ਇੰਦੀ ਕਰਿ ਰਾਖੈ ਵਾਸਿ।” 
- ਗਉ ੫. ਅਸ ੩, ੧: ੩ (236) 


ਵਾਸਿਆ ---- ਵਸਿਆ, ਨਿਵਾਸ ਕੀਤਾ 
“ਨਾਨਕ ਹਰਿ ਭਜੁ ਸਦਾ ਦਿਨੁ ਰਾਤੀ ਗੁਰਮੁਖਿ ਨਿਜ ਘਰਿ ਵਾਸਿਆ। ” 
- ਆਸਾ ੪, ਛੰਤ ੯, ੬ : ੬ (444) 
“ਬਾਬਾ ਐਸਾ ਬਿਖਮ ਜਾਲਿ ਮਨੁ ਵਾਸਿਆ। ” (ਮਨ ਐਸੇ ਕਠਿਨ ਜਾਲ ਵਿਚ 
ਫਸਿਆ ਹੈ) 
- ਪੁਭਾ ੧, ੧੩, ੧" : ੧ (1331) 





3973 


“ਕਈ ਕੋਟਿ ਪਾਤਾਲ ਕੇ ਵਾਸੀ। ? 
- ਗਉ ੫. ਸੁਖ ੧੦, ੫ : ੧ (276) 
(2) ਵਸ ਵਿਚ 
“ਜਤੀ ਸਤੀ ਸੰਨਿਆਸੀਆ ਸਭਿ ਕਾਲੈ ਵਾਸੀ। ”? 
- ਮਾਰੂ ੫, ਵਾਰ ੧੮ : ੫ (1100) 


=<<== ਵਸਦਾ ਹੈ, ਨਿਵਾਸ ਕਰਦਾ ਹੈ 
“ਬਲਿਹਾਰੀ ਤਿਸੁ ਸੰਤ ਪਿਆਰੇ ਜਿਸੁ ਪ੍ਰਸਾਦਿ ਪਰ੍ਭੁ ਮਨਿ ਵਾਸੀਐ। ”? 
- ਆਸਾ ੫, ੯੯, ੧" : ੨ (395) 


(1) ਸੁਗੰਧੀ, ਵਾਸਨਾ, ਖੁਸ਼ਬੂ 
“ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ। ” 
- ਸਿਰੀ ੧, ੪, ੨ : ੧(15) 
“ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ। ”” 
- ਸੂਹੀ ੧, ਛੰਤ ੪, ੩ : ੧ (765) 
(2) ਵਾਸਾ 
“ਬਿਨੁ ਗੁਰ ਮੈਲੁ ਨ ਉਤਰੈ ਬਿਨੁ ਹਰਿ ਕਿਉ ਘਰ ਵਾਸੁ । ” 
- ਸਿਰੀ ੧, ੧੨, ੪ : ੧ (18) 
“ਜਪੁ ਤਪੁ ਸੰਜਮੁ ਸਾਧੀਐ ਤੀਰਥਿ ਕੀਚੈ ਵਾਸੁ । ? 
- ਸਿਰੀ ੧, ਅਸ ੬, ੧ : ੧ (56) 
“ਘਰ ਕੀ ਨਾਇਕਿ ਘਰ ਵਾਸੁ ਨ ਦੇਵੈ। ” (ਟਿਕਾਣਾ, ਭਾਵ ਵੜਨ ਨਹੀਂ' ਦਿੰਦੀ) 
- ਆਸਾ ੫. ੪, ੧" : ੧ (371) 
“ਇਕਸੁ ਹਰਿ ਕੇ ਨਾਮ ਵਿਣੁ ਧ੍ਰਿਗੁ ਜੀਵਣੁ ਧ੍ਰਿਗੁ ਵਾਸੁ। ” (ਵਿਸੇਬਾ) 
- ਰਾਮ ੩, ਵਾਰ ੭ਸ, ੩, ੨ : ੪ (949) 
ਵਾਸੁਦੇਉ ---- ਜਿਸ ਵਿਚ ਸਭ ਦਾ ਵਾਸਾ ਹੈ ਤੇ ਜੋ ਸਭ ਵਿਚ ਹੈ, ਵਿਆਪਕ 
“ਵਵੈ ਵਾਸੁਦੇਉ ਪਰਮੇਸਰੁ ਵੇਖਣ ਕਉ ਜਿਨਿ ਵੇਸੁ ਕੀਆ। ? 
- ਆਸਾਂ ੧, ਪਟੀ ੩੨ : ੧ (434) 
ਵਾਸੁਦੇਵ ---- ਵਿਆਪਕ, ਜਿਸਦਾ ਸਭ ਵਿਚ ਵਾਸਾ ਹੈ ਤੇ ਜਿਸ ਵਿਚ ਸਭ ਹਨ 
“ਵਾਸਦੇਵ ਸਰਬਤ ਮੈ ਉਨ ਨ ਕਤਹੂ ਠਾਇ। ” 
- ਗਉਂ ੫. ਬਾਅ ੪੬ਸ : ੧ (259) 


“ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ। ”” 
- ਸੂਹੀ ੧, ਛੰਤ ੪, ੩ : ੧ (765) 


“ਜੇਹੀ ਵਾਸਨਾ ਪਾਏ ਤੇਹੀ ਵਰਤੈ ਵਾਸੂ ਵਾਸੁ ਜਣਾਵਣਿਆ। ” 
- ਮਾਝ ੩, ਅਸ ੧੫, ੫ : ੩ (118) 


“ਏਉਊ ਜੀਅ ਬਹੁਤੁ ਗੂਭ ਵਾਸੇ । ”” 





3974 


- ਗਉਂ ੫. ਬਾਅ ੭ 
“ਡੀਤਰਿ ਪੰਚ ਗੁਪਤ ਮਨਿ ਵਾਸੇ। ? (ਵਸੇ ਭਾਵ ਲੁਕੇ ਰਹਿੰਦੇ ਹਨ) 


- ਆਸਾ ੧, ੩੪, ੧: 


“ਜੀਅ ਜੰਤ ਸਭਿ ਮਾਸਹੁ ਹੋਏ ਜੀਇ ਲਇਆ ਵਾਸੇਰਾ। ” 


2 ੧ (2611) 


੧ (359) 


-ਮਲਾ ੧, ਵਾਰ ੨ਪਸ, ੧, ੨ : ੧੩ (1290) 


“ਮੇਰੈ ਮਨਿ ਤਨਿ ਵਾਸੈ ਨਾਮੁ ਹਰਿ।” 


- ਗਉ ੫, ੧੪੫, ੪ : 


“ਜੋਗੀ ਜੁਗਤਿ ਸਹਜ ਘਰਿ ਵਾਸੈ। ” (ਰਹਿੰਦਾ ਹੈ) 


ਦਰੀ ੦ 1 1 4 


“ਵਡਲਾਗੀ ਸੇ ਕਾਢੀਅਹਿ ਪਿਆਰੇ ਸੰਤ ਸੰਗਤਿ ਜਿਨਾ ਵਾਸੋ। ” 


- ਬਿਲਾ ੫, ੪, ੩ 


“ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ। ” 


੨ ੩॥॥) 


੧ (879) 


੧ (802) 


- ਜਪੁ ੧, ੨੩ : ੨ (5) 


(2) ਧੰਨ ਹੈ” 
“ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹ ਗੁਰੂ ਤੇਰਾ ਸਭੁ ਸਦਕਾ। ”” 


- ਸਵ ੪, ਗਯੰ ੧੧ : ੧ (1403) 


ਪ੍ਰਭੂ, ਪ੍ਰਮਾਤਮਾ, ਧੰਨਾਤਾਯੋਗ ਕਰਤਾਰ 
“ਕੀਆ ਖੇਲੁ ਬਡ ਮੇਲੁ ਤਮਾਸਾ ਵਾਹਗੁਰੂ ਤੇਰੀ ਸਭ ਰਚਨਾ। ”” 


- ਸਵ ੪, ਗਯੰ ੧੩ : ੫ (1404) 


ਵਾਹੜਾ - ਪ੍ਰਵਾਹ, ਨਾਲਾ 
“£ਵਧਿ ਥੀਵਹਿ ਦਰੀਆਉ ਟੁਟਿ ਨ ਥੀਵਹਿ ਵਾਹੜਾ। ” 


- ਸਲੋ ਫਰ, ੧੧੭ : ੨ (1384) 


ਵੀ 


- ਸਵ ੪, ਗਯੰ ੬ : ੧ (1402) 


“ਇਨ ਕੈ ਕਿਛੁ ਹਾਥਿ ਨਹੀ ਕਹਾ ਕਰਹਿ ਇਹਿ ਬਪੁੜੇ ਇਨ ਕਾ ਵਾਹਿਆ ਕਛੁ ਨ 


ਵਸਾਈ। ” 


- ਗੋਂਡ ੪, ੧, ੨ : ੨ (859) 


“ਵਾਵਾ ਵਾਹੀ ਜਾਨੀਐ ਵਾ ਜਾਨੇ ਇਹੁ ਹੋਇ। ” 


- ਗਉਂ ਕਬ, ਬਾਅ ੩੮ 


:£ ੧ (342) 





ਇੰ 


੪ (149) 
“ਤਿਸੁ ਕਉ ਵਾਹੁ ਵਾਹੁ ਜਿ ਵਾਟ ਦਿਖਾਵੈ। ” (ਭਾਵ ਕੁਰਬਾਨ ਜਾਈਏ) 
- ਗਉਂ ੧, ਅਸ ੧੨, ੬ : ੧ (226) 


(2) ਵਾਹਿਗੁਰੂ, ਪ੍ਰਭੂ, ਪ੍ਰਮਾਤਮਾ 
“ਵਾਹੁ ਵਾਹੁ ਸਾਚੇ ਮੈ ਤੇਰੀ ਟੇਕ। ? 


- ਗਉ ੧, ੭, ੧" : ੧ (153) 

“ਵਾਹੁ ਵਾਹੁ ਬੇਪਰਵਾਹੁ ਹੈ ਵਾਹੁ ਵਾਹੁ ਕਰੇ ਸੁ ਹੋਇ। ” 

- ਗੂਜ ੩, ਵਾਰ ੧੮ਸ, ੩, ੧ : ੩ (515) 
(3) ਵਾਹਿਗੁਰੂ ਦਾ ਸੰਖੇਪ 
“ਵਾਹੁ ਵਾਹੁ ਕਰਤੀ ਰਸਨਾ ਸਬਦਿ ਸੁਹਾਈ। ” 

- ਗੂਜ ੩, ਵਾਰ ੧੪ਸ, ੩, ੨ : ੧ (514) 
“£ਵਡਭਾਗੀਆ ਵਾਹੁ ਵਾਹੁ ਮੁਹਹੁ ਕਢਾਈ। ” 

- ਗੂਜ ੩, ਵਾਰ ੧੪ਸ, ੩, ੨ : ੧ (514) 


- ਟੋਡੀ ੫, ੧੬, ੨ : ੨ (715) 


- ਬਿਲਾ ੪, ਵਾਰ ੧੧ਸ, ੧, ੧ : ੧ (854) 


ਵਾਹੇਦੜੁ ---- (ਤੀਰ) ਵਾਹਣ (ਚਲਾਣ) ਵਾਲਾ 
“ਅਗੈ ਓਹੁ ਅਗੰਮੁ ਹੈ ਵਾਹੇਦੜੁ ਜਾਣੁ । ? 
- ਮਾਝ ੧, ਵਾਰ ੨੨ਸ, ੨, ੨ : ੭ (148) 


“ਪੜਿ ਭਾਂਡੇ ਜਿਨਿ ਆਵੀ ਸਾਜੀ ਚਾੜਣ ਵਾਹੈ ਤਈ ਕੀਆ। ? 
- ਆਸਾਂ ੧, ਪਟੀ ੭ : ੨ (432) 
(2) ਓਹਨਾਂ ਨੇ 
“ਜਾਇ ਪੁਛਹੁ ਸੋਹਾਗਣੀ ਵਾਹੈ ਕਿਨੀ ਬਾਤੀ ਸਹੁ ਪਾਈਐ। ” 
- ਤਿਲੰ ੧, ੪, ੩ : ੧ (722) 


ਵਾਕ (ਸ਼ਬਦ) ਦੁਆਰਾ, ਬਚਨ ਦੁਆਰਾ 
“ਹਰਿ ਜੀਉ ਸਬਦਿ ਪਛਾਣੀਐ ਸਾਚਿ ਰਤੇ ਗੁਰ ਵਾਕਿ। ?” 
- ਸਿਰੀ ੧, ਅਸ ੩, ੫ : ੧ (55) 
“ਸਤਿਗੁਰ ਵਾਕਿ ਹਿਰਦੈ ਹਰਿ ਨਿਰਮਲੁ ਨ ਜਮ ਕਾਣਿ ਨ ਜਮ ਕੀ ਬਾਕੀ। ” 
- ਗੂਜ ੧, ਅਸ ੪, ੧" : ੨ (505) 
“ਹਰਿ ਰਤਨੈ ਕਾ ਵਾਪਾਰੀਆ ਹਰਿ ਰਤਨ ਧਨੁ ਵਿਹਾਝੇ ਕਚੈ ਕੇ ਵਾਪਾਰੀਏ ਵਾਕਿ 
ਹਰਿ ਧਨੁ ਲਿਆ ਨ ਜਾਈ। ” (ਵਾਕ ਦੁਆਰਾ, ਗਲ ਬਾਤ ਨਾਲ) 





3976 


- ਸੂਹੀ 8, ੧੦, ੨ : ੨ (734) 
(ਦਰਪਣ ਅਰਥ “ਸਿਖਿਆ ਨਾਲ” ਅਤੇ ਮਹਾਨਕੋਸ਼ “ਵਾਂਗ, ਸਮਾਨ, ਨਿਆਈ'? 
ਕਰਦੇ ਹਨ) 


“ਕਹੁ ਨਾਨਕ ਤਿਸੁ ਪੁਭ ਬਲਿਹਾਰੀ ਜਿਨਿ ਜਨ ਕਾ ਕੀਨੋ ਪੁਰਨ ਵਾਕੁ। ” 
- ਬਿਲਾ ੫, ੧੦੪, ੨ : ੨ (825) 


%੭ 


“ਜਨ ਨਾਨਕ ਕਉ ਦਇਆ ਪਰ੍ਭ ਧਾਰਹੁ ਲਦਿ ਵਾਖਰੁ ਹਰਿ ਹਰਿ ਲੇਨ। ” 
- ਕਾਨ ੪, ੨, ੪ : ੨ (1295) 


- ਆਸਾ ੫, ੨, ੧ : ੧ (370) 


“ਪਾਲੇ ਬਾਲਕ ਵਾਗਿ ਦੇ ਕੈ ਆਪਿ ਕਰ। ” 


- ਰਾਮ ੫, ਵਾਰ ੨ : ੪ (957) 


“ਜਿਸਹਿ ਬੁਝਾਏ ਸੋਈ ਬੂਝੈ ਓਹੁ ਬਾਲਕ ਵਾਗੀ ਪਾਲੀਐ। ” 
- ਮਾਰੂ ੫, ਅਸ ੭, ੫ : ੩ (1019) 


“ਬਾਰਿਕ ਵਾਂਗੀ ਹਉ ਸਭ ਕਿਛੁ ਮੰਗਾ। ”” 
- ਮਾਝ ੫, ੧੫, ੩ : ੧ (99) 


- ਗਉਂ ੫, ੧੦੭", ੧: ੨ (201) 


“ਪੰਡਿਤ ਵਾਚਹਿ ਪੋਥੀਆਂ ਨਾ ਬੂਝਹਿ ਵੀਚਾਰੁ । 
- ਸਿਰੀ ੧, ਅਸ ੫, ੬ : ੧ (56) 


“ਮਨ ਕੀ ਪਤ੍ਰੀ ਵਾਚਣੀ ਸੁਖੀ ਹੂ ਸੁਖੁ ਸਾਰੁ। ” 
- ਮਾਰੂ ੩, ਵਾਰ ੨੨ਸ, ੩, ੨ : ੧ (1093) 
ਵਾਚਾਈ ---- ਪੜੀ 


“ਪਤੀ ਵਾਚਾਈ ਮਨਿ ਵਜੀ ਵਧਾਈ ਜਬ ਸਾਜਨ ਸੁਣੇ ਘਰਿ ਆਏ ।” 
- ਸੂਹੀ ੪, ਛੰਤ ੧, ੪ : ੩ (773) 


ਵਾਚਾਈਆ -- ਵਾਚੀ ਹੈ, ਪੜ ਕੇ ਦੇਖੀ ਹੈ 





ਇਆ 


“ਪੰਡਿਤ ਪਾਧੇ ਆਣਿ ਪਤੀ ਬਹਿ ਵਾਚਾਈਆ ਬਲਿਰਾਮ ਜੀਉ। ” 
- ਸੂਹੀ ੪, ਛੰਤ ੧, ੪ : ੨ (773) 
ਵਾਚੀਐ ---- (1) ਪੜੀਏ, ਪੜਤਾਲੀਐ 
“ਬੇਦੁ ਪੁਕਾਰੇ ਵਾਚੀਐ ਬਾਣੀ ਬ੍ਰਹਮ ਬਿਆਸੁ । ? 
- ਸਿਰੀ ੧, ਅਸ ੭, ੬ : ੧ (57) 
“ਅਗੈ ਕਰਣੀ ਕੀਰਤਿ ਵਾਚੀਐ ਬਹਿ ਲੇਖਾ ਕਰਿ ਸਮਝਾਇਆ। ” 
- ਆਸਾ ੧, ਵਾਰ ੩ : ੩ (464) 


- ਜਪੁ ੧, ੩੮ਸ : ੩ (8) 


- ਆਸਾ ੧, ੪, ੧ : ੨ (349) 


“ਭੁਗਤਿ ਗਿਆਨੁ ਦਇਆ ਭੰਡਾਰਣਿ ਘਟਿ ਘਟਿ ਵਾਜਹਿ ਨਾਦ। ” 

- ਜਪੁ ੧, ੨੯ : ੧ (6) 
ਵਾਜੰਗਾ - ਵਜੇਗਾ 
“ਸਗਲ ਨਾਮ ਨਿਧਾਨੁ ਤਿਨ ਪਾਇਆ ਅਨਹਦ ਸਬਦ ਮਨਿ ਵਾਜੰਗਾ। ? 


- ਮਾਰੂ ੫, ਸੋਲਾ ੧੧, ੧੯ : ੩ (1083) 


2੩ 


“ਅਨਹਤਾ ਸਬਦ ਵਾਜੰਤ ਭੇਰੀ। ”? 
- ਧਨਾ ੧, ਸੋਹ ੩, ੧" : ੩ (13) 


ਸਾਜ਼ 
“ਵਾਜਾ ਨੇਜਾ ਪਤਿ ਸਿਉ ਪਰਗਟੁ ਕਰਮੁ ਤੇਰਾ ਮੇਰੀ ਜਾਤਿ। ” (ਧੌੱਸਾ) 
- ਸਿਰੀ ੧, ੭, ੩ : ੩ (16) 


<< ਵੱਜਿਆ 
“ਜੋਤਿ ਸਰੂਪ ਅਨਾਹਦੁ ਵਾਜਿਆ। ” 
- ਆਸਾਂ ੫, ੨, ੩ : ੨ (370) 


- ਜਪੁ ੧, ੨੭ : ੨ (6) 
(2) ਬੰਦ ਹੋਏ, (ਕੇਵਲ ਮਹਾਨਕੋਸ਼) 
“ਨਉ ਦਰਵਾਜੇ ਦਸਵਾ ਦੁਆਰੁ । ” 
- ਗਉਂ ੧, ੪, ੧: ੩ (152) 
(3) ਸਾਜ਼ 
“ਬਹੁ ਤਾਲ ਪੂਰੇ ਵਾਜੇ ਵਜਾਏ। ” 





3978 


- ਮਾਝ ੩, ਅਸ ੨੧, ੬ : ੧ (122) 
“ਹੈਵਰ ਗੈਵਰ ਨੇਜੇ ਵਾਜੇ। ” (ਵਜਨ ਵਾਲੇ ਭਾਵ ਧੌੱਸੇ) 
- ਗਉਂ ੧, ਅਸ ੧੦, ੫ : ੧ (225) 
(4) ਵਜਾਏ, ਵਜਾਣ ਤੋ 
“ਵਾਜੇ ਬਾਝਹੁ ਸਿੰਡੀ ਵਾਜੈ ਤਉ ਨਿਰਭਉ ਪਦੁ ਪਾਈਐ । ?” 
- ਸੂਹੀ ੧, ੮, ੪ : ੨ (730) 


“ਘਟਿ ਘਟਿ ਵਾਜੈ ਕਿੰਗੁਰੀ ਅਨਦਿਨੁ ਸਬਦਿ ਸੁਭਾਇ। ” 
- ਸਿਰੀ ੧, ਅਸ ੧੪, ੮ : ੧ (62) 
“ਅਖੀ ਅੰਧੁ ਜੀਭ ਰਸੁ ਨਾਹੀ ਕੰਨੀ ਪਵਣੁ ਨ ਵਾਜੈ। ” (ਵਜਦੀ ਭਾਵ ਆਵਾਜ਼ 
ਸੁਣਾਈ ਦਿੰਦੀ) 
- ਆਸਾ ੧, ੧੯, ੨ : ੧ (354) 
“ਵਾਜੈ ਪਉਣੁ ਤੈ ਆਪਿ ਵਜਾਏ । ” (ਵਜਦਾ ਭਾਵ ਸਰੀਰ ਵਿਚ ਸੁਆਸ ਚਲਦਾ ਹੈ) 
- ਮਾਰੂ ੩, ਸੋਲਾ ੧੩, ੨ : ੧ (1056) 
ਵਾਣ =- 
(1) ਧੈੱਡਾ, ਰਾਹ, ਮਾਰਗ, ਰਸਤਾ 
“ਲੇਖੇ ਵਾਟ ਚਲਾਈਆ ਲੇਖੇ ਸੁਣਿ ਵੇਖਾਉ।” 
- ਸਿਰੀ ੧, ੩, ੧: ੨ (15) 
“ਘੋੜੇ ਪਾਖਰ ਸੁਇਨੇ ਸਾਖਤਿ ਬੂਝਣੁ ਤੇਰੀ ਵਾਟ। ” (ਤੇਰੇ ਰਾਹ ਦਾ ਗਿਆਨ) 
- ਸਿਰੀ ੧, ੭, ੩ : ੧ (16) 
(2) ਰੀਤ, ਲੀਹ 
“ਜਿਉ ਲਾਹਾ ਤੋਟਾ ਤਿਵੈ ਵਾਟ ਚਲਦੀ ਆਈ। ”” 
- ਆਸਾ ੧, ਅਸ ੧੩, ੧੦ : ੧ (418) 


ਰਸਤਾ 
“ਆਪਿ ਦਿਖਾਵੈ ਵਾਟੜੀ ਸਚੀ ਭਗਤਿ ਦ੍ੜਾਏ । ? 


- ਆਸਾ ੧, ਅਸ ੧੮, ੪ : ੨ (420) 


ਵਾਟੜੀਆਸੁ -- ਰਸਤਾ, ਮਾਰਗ 
“ਸੁਤੀ ਸੁਤੀ ਝਾਲੂ ਥੀਆ ਭੁਲੀ ਵਾਟੜੀਆਸੁ ਜੀਉ। ” 
- ਸੂਹੀ ੧, ਕੁਚ ੧ : ੧੩ (762) 
ਵਾਟ ਵਾਲੇ, ਰਾਹੀ, ਜੋ ਸਦਾ ਵਾਟ ਵਿਚ ਰਹੇ 
“ਜੇਤੇ ਜੀਅ ਤੇਤੇ ਵਾਟਾਊ। ” 
- ਰਾਮ ੩, ਵਾਰ ੧੧ਸ, ੧, ੨ : ੧੩ (952) 
ਵਾਂਢੇ (ਪ੍ਰ ਦੇਸ) ਗਈ ਹੋਈ ਭਾਵ ਵਿਛੜੀ ਹੋਈ 
“ਸਾ ਧਨ ਢੋਈ ਨ ਲਹੈ ਵਾਢੀ ਕਿਉ ਧੀਰੇਉ।” 
- ਮਾਰੂ ੧, ਅਸ ੯, ੧ : ੨ (1014) 


“ਪਿਰੁ ਪਰਦੇਸੀ ਜੇ ਥੀਐ ਧਨ ਵਾਂਢੀ ਝੂਰੇਇ। ” 





ਇਵ 


- ਸਿਰੀ ੧, ਅਸ ੫, ੨ : ੧ (56) 


ਵਾਢੀਆ ---- ਵਿਛੜੀਆਂ ਹੋਈਆਂ, ਪ੍ਰ ਦੇਸ ਗਈਆਂ, ਦੂਰ ਗਈਆਂ 
“ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ । ” 
- ਮਾਝ ੫, ਬਾਰਾ ੩ : ੧ (133) 
“ਜਿਨ੍ਹਾਂ ਨੇਹੁ ਦੂਜਾਣੇ ਲਗਾ ਝੂਰਿ ਮਰਹੁ ਸੇ ਵਾਢੀਆ। ” (ਭਾਵ ਛੁਟੜਾਂ) 
- ਸੂਹੀ ੫, ਅਸ ੪, ੧ : ੨ (761) 


ਵਾਂਢੀਆ ---- ਵਿਛੜਿਆਂ 
“ਨਾਨਕ ਨਦਰਿ ਕਰੇਹੁ ਮਿਲੈ ਸਚੁ ਵਾਂਢੀਆ। ” 
- ਆਸਾ ੧, ਅਸ ੨੧, ੮ : ੨ (422) 


ਮੁੰਝ ਆਦਿ ਦੀ ਰਸੀ ਜਿਸ ਨਾਲ ਮੰਜੀ ਉਨੀ ਜਾਂਦੀ ਹੈ 


“ਫਰੀਦਾ ਚਿੰਤ ਖਟੋਲਾ ਵਾਣੁ ਦੁਖੁ ਬਿਰਹ ਵਿਛਾਵਣ ਲੇਫੁ । ? 
- ਸਲੋ ਫਰ, ੩੫ : ੧ (1379) 


“ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ । ? 
- ਜਪੁ ੧, ੭ : ੪ (2) 
“ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ । ”” 
- ਜਪੁ ੧, ੨੨ : ੨ (5) 
(2) ਮੂੰਹ ਨਾਲ ਵੱਜਣ ਵਾਲੇ ਵਾਜੇ 
“ਵਾਤ ਵਜਨਿ ਟੰਮਕ ਭੇਰੀਆ। ”” 
- ਸਿਰੀ ੫, ਅਸ ੨੯, ੧੮ : ੧ (74) 


ਹਾਲ, ਖਬਰ 
“ਪਿਰੁ ਵਾਤੜੀ ਨ ਪੁਛਈ ਧਨ ਸੋਹਾਗਣਿ ਨਾਉ। ”” 
- ਸਲੋ ਫਰ, ੩੧ : ੨ (1379) 


“ਹਉ ਬਲਿਹਾਰੀ ਤਿਨ ਕਉ ਸਿਫਤਿ ਜਿਨਾ ਦੈ ਵਾਤਿ। ”” 
- ਸੂਹੀ ੩, ਵਾਰ ੧੫ਸ, ੧, ੪ : ੧ (790) 
“ਜਿਨ ਕਉ ਪੋਤੈ ਪੁੰਨੁ ਹੈ ਤਿਨ ਵਾਤਿ ਸਿ ਪੀਤੀ। ” 
- ਰਾਮ ੩, ਵਾਰ ੧੦ : ੪ (951) 


“ਦੁਸਟੀ ਸਭਾ ਵਿਗੁਚੀਐ ਬਿਖੁ ਵਾਤੀ ਜੀਵਣ ਬਾਦਿ। ” 
- ਪੁਭਾ ੧, ਅਸ ੩, ੩ : ੪ (1343) 


“ਪੜਿ ਪੜਿ ਪੰਡਿਤ ਜੋਤਕੀ ਵਾਦ ਕਰਹਿ ਬੀਚਾਰੁ । ? 
- ਸਿਰੀ ੩, ੩੬, ੩ : ੧ (27) 
“ਏਕ ਸਾਹਿਬ ਦੁਇ ਰਾਹ ਵਾਦ ਵਧੰਦਿਆ ਜੀਉ। ? (ਭਾਵ ਦੁੱਖ) 
- ਧਨਾ ੧, ਛੰਤ ੨, ੩ : ੨ (688) 





3980 


(2) (ਸੰ.) ਬਹਿਸ 
“ਵੇਦ ਪੜਹਿ ਤੈ ਵਾਦ ਵਖਾਣਹਿ ਬਿਨੁ ਹਰਿ ਪਤਿ ਗਵਾਈ। ” 
- ਸੋਰ ੩, ਅਸ ੧, ੭ : ੨ (638) 


“ਊਚੇ ਕੂਕਹਿ ਵਾਦਾ ਗਾਵਹਿ ਜੋਧਾ ਕਾ ਵੀਚਾਰੁ। ” 
- ਆਸਾ ੧, ਵਾਰ ੧੧ਸ, ੧, ੩ : ੫ (469) 


“ਵਾਦਿ ਵਿਰੋਧਿ ਸਲਾਹਣੇ ਵਾਦੇ ਆਵਣੁ ਜਾਣੁ। ? 

- ਸਿਰੀ ੧, ਅਸ ੫, ੭ : ੨ (56) 
“ਵਾਦਿ ਅਹੰਕਾਰਿ ਨਾਹੀ ਪ੍ਰਭ ਮੇਲਾ। ” (ਝਗੜੇ ਵਿਚ) 

- ਗਉ ੧, ਅਸ ੧੨, ੪ : ੧ (226) 


(2) ਫਜੂਲ, ਬੇਅਰਥ, ਨਿਰਾਰਥਕ 
““ਬਿਨੁ ਬੂਝੇ ਸਭੁ ਵਾਦਿ ਜੋਨੀ ਭਰਪਤੇ । ” 


- ਸੂਹੀ ੫, ਅਸ ੫, ੫ : ੨ (762) 
(3) ਝਗੜਾ ਕਰਨ ਵਾਲੇ, ਝਗੜਾਲੂ 
“ਇਕੁ ਸਜਣੁ ਸਭਿ ਸਜਣਾ ਇਕੁ ਵੈਰੀ ਸਭਿ ਵਾਦਿ।” 
- ਰਾਮ ੫. ਵਾਰ ੧ਸ, ੫, ੨ : ੧ (957) 


“ਸਸੁ ਵਿਰਾਇਣਿ ਨਾਨਕ ਜੀਉ ਸਸੁਰਾ ਵਾਦੀ ਜੇਠੋ ਪਉ ਪਉ ਲੂਹੈ। ” 

- ਰਾਮ ੫, ਵਾਰ ੧੩ਸ, ੫, ੨ : ੧ (963) 
(2) ਝਗੜਿਆਂ ਵਿਚ 
“ਹਰਿ ਸਿਉ ਚਿਤੁ ਨ ਲਾਇਨੀ ਵਾਦੀ ਕਰਨਿ ਪਿਆਰੁ । ” 

- ਮਾਰੂ ੩, ਵਾਰ ੧੬ਸ, ੩, ੧ : ੩ (1091) 
(3) ਝਗੜੇ 
“ਮੁਆ ਪਿਆਰੁ ਪ੍ਰੀਤਿ ਮੁਈ ਮੁਆ ਵੈਰੁ ਵਾਦੀ। ” 

- ਮਲਾ ੧, ਵਾਰ ੨੦ਸ, ੧, ੨ : ੧ (1287) 


“ਜਿਤੁ ਤਨਿ ਨਾਮੁ ਨ ਭਾਵਈ ਤਿਤੁ ਤਨਿ ਹਉਮੈ ਵਾਦੁ । ” 
- ਸਿਰੀ ੧, ਅਸ ੧੩, ੬ : ੧(61) 
(2) ਵਿਅਰਥ ਗਲਾਂ 
“ਵੇਦ ਪੜੈ ਪੜਿ ਵਾਦੁ ਵਖਾਣੈ ਬ੍ਰਹਮਾ _ਬਿਸਨੁ ਮਹੇਸਾ। ” 
- ਮਲਾ ੩, ੧, ੨ : ੧ (1257) 


“ਵਾਦਿ ਵਿਰੋਧਿ ਸਲਾਹਣੇ ਵਾਦੇ ਆਵਣੁ ਜਾਣੁ। ? 
- ਸਿਰੀ ੧, ਅਸ ੫, ੭ : ੨ (56) 


ਵਾਧਾਈ ---- (1) ਅਸ਼ੀਰਵਾਦ, ਮੁਬਾਰਕ ਬਾਦ 





3981 


“ਗੁਰਿ ਪੂਰੈ ਵਜੀ ਵਾਧਾਈ ਨਾਨਕ ਜਿਤਾ ਬਿਖਾੜਾ ਜੀਉ। ” 
- ਮਾਝ ੫, ੩੧, ੪ : ੨ (103) 
(2) ਖੁਸ਼ੀ ਹੋਈ 
“ਗੁਰਿ ਪੂਰੈ ਹਰਿ ਪ੍ਰਭੁ ਸੇਵਿਆ ਮਨਿ ਵਜੀ ਵਾਧਾਈ। "(ਵਧਾਈਆਂ ਮਿਲੀਆਂ) 
- ਗਉ ੪, ਵਾਰ ੧੮ :੫ (311) 
ਵਾਧਾਈਆ -- ਖੁਸ਼ੀਆਂ ਹੋਈਆਂ 
“ਗੁਰਸਿਖਾ ਮਨਿ ਵਾਧਾਈਆ ਜਿਨ ਮੇਰਾ ਸਤਿਗੁਰੂ ਡਿਠਾ ਰਾਮ ਰਾਜੇ । ”” 
- ਆਸਾ ੪, ਛੰਤ ੧੯, ੪ : ੧ (451) 
---- ਵਾਧਾਈਆਂ ਮਿਲਦੀਆਂ ਹਨ 
“ਜਨਮੇ ਕਉ ਵਾਜਹਿ ਵਾਧਾਏ। ”” 


- ਮਾਰੂ ੧, ਸੋਲਾ ੧੨, ੭ : ੧ (1032) 


੯ 


“ਕਿਸ ਹੀ ਵਾਧਿ ਘਾਟਿ ਕਿਸਹੀ ਪਹਿ ਸਗਲੇ ਲਰਿ ਲਰਿ ਮੂਆ। ” 
- ਧਨਾ ੫, ੧੧, ੩ : ੨ (673) 


- ਸਲੋ ਫਰ, ੬੭ : ੨ (1381) 


- ਪ੍ਰਭਾ ੧, ੨, ੧ : ੨ (1327) 


- ਜਪੁ ੧, ੨੬ : ੧(5) 


“ਸਾਚਾ ਹਟੁ ਪੂਰਾ ਸਉਦਾ ਵਖਰੁ ਨਾਮੁ ਵਾਪਾਰਹੁ । ” 
- ਆਸਾ ੫. ੧੧੪, ੨ : ੨ (399) 


ਵਾਪਾਰਨ ---- ਵਾਪਾਰੀਆਂ, ਵਣਜ ਕਰਨ ਵਾਲਿਆਂ 
- ਗੂਜ ੫, ਅਸ ੧, ੪ : ੨ (507) 


ਵਾਪਾਰਾ ---- (1) ਵਾਪਾਰ, ਵਣਜ 
“ਕਾਇਆ ਅੰਦਰਿ ਵਣਜੁ ਕਰੇ ਵਾਪਾਰਾ ਨਾਮੁ ਨਿਧਾਨੁ ਸਚੁ ਪਾਵਣਿਆ। ” 
- ਮਾਝ ੩, ਅਸ ੧੦, ੬ : ੩ (115) 
(2) ਵਾਪਾਰ ਕਰਨ ਵਾਲੇ, ਵਾਪਾਰੀ 
“ਇਕਿ ਰਤਨ ਪਦਾਰਥ ਵਣਜਦੇ ਇਕਿ ਕਚੈ ਦੇ ਵਾਪਾਰਾ। ”” 
- ਮਾਝ ੧, ਵਾਰ ੭ : ੧ (141) 





3982 


ਵਣਜ ਵਿਚ, ਵਾਪਾਰ ਵਿਚ 
“ਵਖਰੁ ਨਾਮੁ ਸਦਾ ਲਾਭੁ ਹੈ ਜਿਸਨੋ ਏਤੁ ਵਾਪਾਰਿ ਲਾਏ ।” 
- ਵਡ ੩, ਛੰਤ ੪, ੧ : ੫ (570) 


ਵਾਪਾਰ ਕਰਨ ਵਾਲੇ 
“ਵਾਪਾਰੀ ਵਣਜਾਰਿਆ ਆਏ ਵਜਹੁ ਲਿਖਾਇ। ”” 

- ਸਿਰੀ ੧, ਅਸ ੯, ੬ : ੧ (59) 
“ਨਾਨਕ ਭਗਤ ਸੋਹਨਿ ਦਰਿ ਸਾਚੈ ਸਾਚੇ ਕੇ ਵਾਪਾਰੀ। ” (ਭਾਵ ਖਰੀਦਦਾਰ, 
ਚਾਹਵਾਨ) 

- ਧਨਾ ੧, ਛੰਤ ੨, ੪ : ੬ (689) 


ਵਾਪਾਰ ਕਰਨ ਵਾਲਾ, ਵਾਪਾਰੀ 
“ਵਿਣੁ ਰਾਸੀ ਵਾਪਾਰੀਆ ਤਕੇ ਕੁੰਡਾ ਚਾਰਿ।”? 
- ਸਿਰੀ ੧, ਅਸ ੬, ੨ : ੧ (56) 


ਵਾਪਾਰ ਕਰਨ ਵਾਲੇ, ਵਾਪਾਰੀ 
“ਅਮੁਲ ਵਾਪਾਰੀਏ ਅਮੁਲ ਭੰਡਾਰ । ” 
- ਜਪੁ ੧, ੨੬ : ੨ (5) 


ਵਣਜ, ਸੌਦਾਗਰੀ 
“ਹਰਿ ਭਗਤਾ ਹਰਿ ਧਨੁ ਰਾਸਿ ਹੈ ਗੁਰ ਪੂਛਿ ਕਰਹਿ ਵਾਪਾਰੁ । ” 
- ਸਿਰੀ ੩, ੩੯, ੧ : ੧ (28) 


(1) ਵਿਹਾਜਦਾ ਹੈ 
“ਇਹੁ ਵਾਪਾਰੁ ਵਿਰਲਾ ਵਾਪਾਰੈ । ? 
- ਗਉ ੫. ਸੁਖ ੧੫, ੫ : ੯ (283) 
(2) ਵਾਪਾਰ ਦੀ, ਵਣਜ ਦੀ 
“ਮਨਮੁਖ ਵਾਪਾਰੈ ਸਾਰ ਨ ਜਾਣਨੀ ਬਿਖੁ ਵਹਾਝਹਿ ਬਿਖੁ ਸੰਗ੍ਰਹਹਿ ਬਿਖੁ ਸਿਉ 
ਧਰਹਿ ਪਿਆਰੁ। ? 
- ਮਾਰੂ ੩, ਵਾਰ ੧੬ਸ, ੩, ੧: ੧ (1091) 


< < 


ਵਿਹਾਜੋ, ਦਾ ਵਾਪਾਰ ਕਰੋ 
“ਆਠ ਪਹਰ ਰਾਮ ਨਾਮੁ ਵਾਪਾਰੋ । ”” 
- ਮਾਝ ੫. ੪੩, ੪ : ੨ (107) 
(2) ਵਣਜ, ਵਾਪਾਰ 
“ਤੇਰਾ ਮਹਲੁ ਸਚਾ ਜੀਉ ਨਾਮੁ ਸਚਾ ਵਾਪਾਰੋ। ”” 
- ਗਉਂ ੧. ਛੰਤ ੨, ੪ : ੨ (243) 
(1) ਵਾਰੀ, ਦਫਾ 
“ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ।” 
= ਜਪ ੧, ੧ 2 ੧ (1) 


“ਕਰਉ ਬੰਦਨਾ ਅਨਿਕ ਵਾਰ ਸਰਨਿ ਪਰਉ ਹਰਿ ਰਾਇ। ” 
- ਗਉ ੫. ਥਿਤੀ ੨ਸ : ੧ (296) 





3983 


(2) ਸੂਰਜ ਆਦਿ ਗੂਹਾਂ ਦੇ ਆਧਾਰ ਤੇ ਸਮੇ' ਦੀ ਇਕ ਇਕਾਈ ਭਾਵ ਦਿਨ 
“ਰਾਤੀ ਰੁਤੀ ਥਿਤੀ ਵਾਰ। ? 
- ਜਪੁ ੧, ੩੪ : ੧ (7) 
(3) ਫੇਰ ਫੇਰ, ਦੁਬਾਰਾ ਦੁਬਾਰਾ, ਮੁੜ ਮੁੜ ਕੇ 
“ਕੁਸਾ ਕਟੀਆ ਵਾਰ ਵਾਰ ਪੀਸਣਿ ਪੀਸਾ ਪਾਇ। ”” 
- ਸਿਰੀ ੧, ੨,੨:੧(14) 
“ਬਿਨੁ ਸਬਦੈ ਜਗੁ ਭੂਲਾ ਫਿਰੈ ਮਰਿ ਜਨਮੈ ਵਾਰੋ ਵਾਰ। ” 
- ਸਿਰੀ ੧, ਅਸ ੮, ੭ : ੩ (58) 
“ਮਰਿ ਮਰਿ ਜੰਮੇ ਵਾਰੋ ਵਾਰ। ? 
- ਗਉ ੩, ਅਸ ੧, ੨ : ੨ (229) 


“ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ।” 
- ਆਸਾ ੧, ਵਾਰ ੧ਸ, ੧, ੧ : ੧ (462) 
(4) ਕਰਮ ਅਨੁਸਾਰ 
“ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ। ” 
- ਬਿਲਾ ੫, ੩੧, ੩ : ੨ (808) 
(5) ਉਹ ਕਾਵਿ ਰਚਨਾ ਜਿਸ ਵਿਚ ਨਾਇਕ ਦੀ ਵਡਿਆਈ/ਜਸ ਕੀਤਾ ਜਾਂਦਾ ਹੈ; 
ਭਾਵ ਹਰਿ ਜਸ 
“ਰਾਤਿ ਦਿਹੈ ਕੈ ਵਾਰ ਧੁਰਹੁ ਫੁਰਮਾਇਆ। ”? 
- ਮਾਝ ੧, ਵਾਰ ੨੭ : ੨ (150) 
(6) ਸਮੇ, ਅਵਸਰ ਤੇ 
“ਜਨ ਨਾਨਕ ਅੰਤਿ ਵਾਰ ਨਾਮੁ ਗਹਣਾ। ” 
- ਆਸਾ ੫, ੧੮, ੪ : ੨ (375) 
“ਨਾਨਕ ਸਿਝਿ ਇਵੇਹਾ ਵਾਰ ਬਹੁੜਿ ਨ ਹੋਵੀ ਜਨਮੜਾ। ”? 
- ਮਾਰੂ ੫, ਵਾਰ ੭ਸ, ੫, ੧ : ੧ (1096) 
(7) ਦੇਰ, ਦੇਰੀ, ਢਿਲ, ਚਿਰ 
“ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ? 
- ਆਸਾ ੧, ਵਾਰ ੧ਸ, ੧, ੧ 2 ੨ (462) 
“ਮਨਮੁਖਿ ਅਸਥਿਰੁ ਨ ਥੀਐ ਮਰਿ ਬਿਨਸਿ ਜਾਇ ਖਿਨ ਵਾਰ। ”? 
- ਸਲੋ ੩, ੨੮ : ੨ (1417) 
(8) ਪੂਰੀ ਪੈਣੀ, ਓਡਕ, ਅੰਤ 
“ਹਰਿ ਜੀਉ ਲੇਖੇ ਵਾਰ ਨ ਆਵਈ ਤੂੰ ਬਖਸਿ ਮਿਲਾਵਣਹਾਰੁ । ” 
- ਸਲੋ ੩, ੨੯ : ੩ (1416) 


: ੧ (1306) 


“ਹਉ ਵਾਰੀ ਹਉ ਵਾਰਣੈ ਕੁਰਬਾਣੁ ਤੇਰੇ ਨਾਵ ਨੌ। ”” 
- ਸਿਰੀ ੧, ਅਸ ੨੮, ੧" : ੧ (71) 





3984 


- ਧਨਾ ਸੈਣ, ੧, ੧ : ੨ (695) 


- ਗਉਂ ੩, ਅਸ ੬, ੨ : ੩ (232) 


- ਆਸਾ ੧, ੧੩, ੨ : ੨ (352) 


“ਇਹੁ ਤਨੁ ਮਨੁ ਦਿਤੜਾ ਵਾਰੋ ਵਾਰਾ ਰਾਮ। ” 
- ਵਡ ੫. ਛੰਤ ੧, ੧ : ੨ (576) 


“ਵਾਰਿ ਵਾਰਿ ਜਾਈ ਲਖ ਵਾਰੀਆ ਦੇਹੁ ਸੰਤਨ ਕੀ ਧੂਰਾ ਜੀਉ। ” 

- ਮਾਝ ੫, ੧੮, ੧ : ੩ (99) 
(2) ਵਾੜ 
“ਸਾਚ ਧਰਮ ਕੀ ਕਰਿ ਦੀਨੀ ਵਾਰਿ। ” 


- ਆਸਾ ੫. ਅਸ ੧, ੨ : ੧ (430) 


ਵਾਰਿਆ ---- (1) ਕੁਰਬਾਨ, ਸਦਕੇ 
“ਵਾਰਿਆ ਨ ਜਾਵਾ ਏਕ ਵਾਰ। ? 
- ਜਪੁ ੧, ਵਾਰ ੧੬ : ੨੩ (3) 
“ਹਉ ਸਤਿਗੁਰ ਵਿਟਹੁ ਵਾਰਿਆ ਜਿਨਿ ਹਰਿ ਪ੍ਰਭੁ ਦੀਆ ਦਿਖਾਇ। ” 
- ਸਿਰੀ ੪, ੬੮, ੧": ੨ (41) 
(2) ਪਿਛੇ ਰਖਿਆ, ਲੁਕਾਇਆ 
“ਫਰੀਦਾ ਜੇ ਮੈ ਹੋਦਾ ਵਾਰਿਆ ਮਿਤਾ ਆਇੜਿਆਂ। ? 
- ਸਲੋ ਫਰ, ੨੨ : ੧ (1379) 


“ਹਉ ਵਾਰੀ ਜਿਤੁ ਸੋਹਿਲੈ ਸਦਾ ਸੁਖੁ ਹੋਇ। ? 

- ਗਉ ੧. ਸੋਹ ੧, ੧" : ੨ (12) 
(2) ਵਾਰਾਂ ਨਾਲ, ਸੂਰਜ ਆਦਿ ਗੂਹਾਂ ਦੇ ਆਧਾਰ ਤੇ ਸਮੇ' ਦੀ ਇਕ ਇਕਾਈ, 
ਦਿਨਾਂ ਨਾਲ 
“ਵਿਸੁਏ ਚਸਿਆ ਘੜਿਆ ਪਹਰਾ ਥਿਤੀ ਵਾਰੀ ਮਾਹੁ ਹੋਆ। ? 

- ਆਸਾ ੧, ਸੋਹ ੨, ੨ : ੧(12) 


(3) ਵਾਰ, ਵੇਰ, ਨੰਬਰ (ਅੰ. (011). ਕ੍ਮ 
“ਸੁਕ੍ਰਿਤੁ ਕੀਤਾ ਰਹਸੀ ਮੇਰੇ ਜੀਅੜੇ ਬਹੁੜਿ ਨ ਆਵੈ ਵਾਰੀ। ” 
- ਗਉ ੧, ੧੩, ੧" : ੨ (154) 


“ਵਾਰੀ ਖਸਮੁ ਕਢਾਏ ਕਿਰਤੁ ਕਮਾਵਣਾ। ”” 





3985 


- ਵਡ ੧, ਛੰਤ ੧, ੧ : ੩ (566) 
_ਮਾਲਕ ਸਾਡੀ ਕਮਾਈ ਕਿਰਤ ਅਨੁਸਾਰ ਸਾਡੀ ਵਾਰੀ ਕਢਦਾ ਹੈ(ਜਨਮ ਦਿੰਦਾ ਹੈ)= 
“ਵਾਰੀ ਆਪੋ ਆਪਣੀ ਕੋਇ ਨ ਬੰਧੈ ਧੀਰ। ” 
- ਰਾਮ ੧, ਓਅੰ ੪੪ : ੨ (936) 
“ਵਾਰੀ ਆਪੋ ਆਪਣੀ ਚਲੇ ਮਸਾਇਕ ਸੇਖ।” 


- ਸਲੋ ਫਰ, ੪੭ : ੨ (1380) 


ਵਾਰੀਆਂ ---- (1) ਕੁਰਬਾਨ ਜਾਂਦਾ ਹਾਂ, ਸਦਕੇ/ਬਲਿਹਾਰ ਜਾਂਦਾ ਹਾਂ 
“ਜੋ ਮੇਰਾ ਪ੍ਰੀਤਮੁ ਦਸੇ ਤਿਸ ਕੈ ਹਉ ਵਾਰੀਆ। ” 


- ਮਾਝ ੪, 2, ੧2 ੨ (96) 
(2) ਰੋਕੀਆਂ, ਵਰਜੀਆਂ 
“ਕਰਨਿ ਭਗਤਿ ਦਿਨੁ ਰਾਤਿ ਨ ਰਹਨੀ ਵਾਰੀਆ। ? 
- ਮਾਝ ੧, ਵਾਰ ੨੨ : ੨ (148) 


ਵਾਰੀਐ ---- (1) ਕੁਰਬਾਣ ਕਰ ਦੇਈਏ 
“ਤਨੁ ਮਨੁ ਧਨੁ ਅਰਪੀ ਸਭੋ ਸਗਲ ਵਾਰੀਐ ਇਹ ਜਿੰਦੁ । ” 
- ਸਿਰੀ ੫, ੮੩, ੪ : ੨ (47) 

(2) ਸਿਰ ਤੋ ਹੀ ਘੁਮਾਉਣਾ, ਇਕ ਸ਼ੁਭ ਸ਼ਗਨ 
“ਉਪਰਹੁ ਪਾਣੀ ਵਾਰੀਐ ਝਲੇ ਝਿਮਕਨਿ ਪਾਸਿ। ”? 

- ਆਸਾ ੧, ਅਸ ੧੧, ੨ : ੩ (417) 
(3) ਵੇਰ, ਕੂਮ ਅਨੁਸਾਰ, ਵਾਰ, ਵਾਰੀ, ਮੌਕਾ, ਅਵਸਰ 
“ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ। ” 

- ਆਸਾ ੧, ਵਾਰ ੨੦ : ੩ (474) 


“ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ। ” 
- ਜਪੁ ੧, ੨੧ : ੯ (4) 
(2) ਵਾਰੀ, ਵੇਰ 
“ਬੋਹਿਥਿ ਚੜਉ ਜਾ ਆਵੈ ਵਾਰੁ । ” 
- ਗਉਂ ੧, ੭,੪:੧(153) 


- ਮਾਝ ੫, ੪੭, ੧: ੨ (108) 
“ਮਨੁ ਤਨੁ ਤੇਰਾ ਇਹੁ ਜੀਉ ਭਿ ਵਾਰੇ ਜੀਉ। ” 

- ਗਉ ੫, ੧੬੯”, ੧ : ੨ (217) 
(2) ਵਾੜੇ, ਦਾਖਲ ਕੀਤੇ 
“ਸਤੁ ਸੰਤੋਖੁ ਦਇਆ ਧਰਮੁ ਸਚੁ ਇਹ ਅਪੁਨੈ ਗ੍ਰਿਹ ਭੀਤਰਿ ਵਾਰੇ । ”” 

- ਆਸਾ ੫. ੩੬, ੧ : ੨ (379) 
(3) ਰੋਕੇ ਗਏ, ਵਰਜੇ ਗਏ 
“ਜਿਤਨੇ ਕਰਜ ਕਰਜ ਕੇ ਮੰਗੀਏ ਕਰਿ ਸੇਵਕ ਪਗਿ ਲਗਿ ਵਾਰੇ । ” 

- ਨਟ ੪, ਅਸ ੨, ੭ : ੨ (981) 





੫ 


3986 


- ਆਸਾ ੧, ਵਾਰ ੪ਸ, ੧, ੨ : ੧੬ (465) 


ਵਾਰੋਵਾਰ ---- (1) ਵਾਰੀ ਅਨੁਸਾਰ, ਕੁਮ ਅਨੁਸਾਰ 


“ਬਿਨੁ ਸਬਦੈ ਜਗੁ ਭੁਲਾ ਫਿਰੈ ਮਰਿ ਜਨਮੈ ਵਾਰੋਵਾਰ। ? 
੍‌੍ - ਸਿਰੀ ੧, ਅਸ ੮, ੭ : ੩ (58) 
(2) ਦੁਬਾਰਾ, ਫੇਰ, ਮੁੜ ਮੁੜ 
“ਜਿਉ ਜੋਰੂ ਸਿਰ ਨਾਵਣੀ ਆਵੈ ਵਾਰੋਵਾਰ। ” 
- ਆਸਾ ੧, ਵਾਰ ੧੭ਸ, ੧, ੨ : ੧ (472) 


ਵਾਰੋਵਾਰਾ --- (1) ਬਾਰ ਬਾਰ, ਮੁੜ ਮੁੜ 


“ਮਾਇਆ ਮੋਹੁ ਖੁਆਇਅਨੁ ਮਰਿ ਜੰਮੈ ਵਾਰੋਵਾਰਾ। ? 

- ਵਡ ੩, ਅਲਾ ੨, ੨ : ੨ (583) 
(2) ਸਦਕੇ, ਕੁਰਬਾਨ, ਬਲਿਹਾਰ 
“ਇਹੁ ਤਨੁ ਮਨੁ ਦਿਤੜਾ ਵਾਰੋਵਾਰਾ ਰਾਮ। ”? 

- ਵਡ ੫. ਛੰਤ ੧, ੧ : ੨ (576) 


“ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ। ”? 
- ਰਾਮ ੩, ਅਨੰ ੧੪ : ੪ (918) 


(1) ਵਾਨ, ਵੰਤ, ਕਾਰਜ ਦੇ ਕਰਤਾ 
“ਆਖਣ ਵਾਲਾ ਕਿਆ ਵੇਚਾਰਾ। ” (ਵਕਤਾ) 

- ਆਸਾ ੧, ਸੋਦ ੨, ੪ : ੧ (9) 
“ਕਰਣੈ ਵਾਲਾ ਵਿਸਰਿਆ ਦੂਜੈ ਭਾਇ ਪਿਆਰੁ। ” (ਕਰਤਾ) 

- ਸਿਰੀ ੩, ੬੪, ੩ : ੨ (39) 
“ਬਾਕੀ ਵਾਲਾ ਤਲਬੀਐ ਸਿਰਿ ਮਾਰੇ ਜੰਦਾਰੁ ਜੀਉ। ”! (ਕਰਮਾਂ ਦੇ ਹਿਸਾਬ ਦਾ ਬਾਕੀ 
ਕਢਣ ਵਾਲਾ ਭਾਵ ਧਰਮਰਾਜ) 


- ਸ਼ੂਹੀ ੧, ਅਸ ੨, ੫ : ੧ (751) 


(2) ਵਾਲ, ਕੇਸ 
“ਸੋਹਣੇ ਨਕ ਜਿਨ ਲੰਮੜੇ ਵਾਲਾ। ”” 
- ਵਡ ੧, ਛੰਤ ੨, ੭ : ੨ (567) 


“ਮਥੇ ਵਾਲਿ ਪਛਾੜਿਅਨੁ ਜਮ ਮਾਰਗਿ ਮੁਤੇ। ” 
- ਗੂਜ ੫, ਵਾਰ ੨੦ : ੩ (524) 


ਵਾਲਿਆ ---- ਵਾਲੇ, ਕਾਰਜ ਦੇ ਕਰਤਾ 


“ਤੇਰੈ ਨਾਇ ਰਤੇ ਸੇ ਜਿਣਿ ਗਏ ਹਾਰਿ ਗਏ ਸਿ ਠਗਣ ਵਾਲਿਆ। ”? 
- ਆਸਾ ੧, ਵਾਰ ੨ : ੪ (463) 





3987 


“ਜੈਸੀ ਗਗਨਿ ਫਿਰੰਤੀ ਊਡਤੀ ਕਪਰੇ ਬਾਗੇ ਵਾਲੀ। ” 
- ਗਉ ੪, ੫੧, ੨ : ੧ (168) 


“ਵਾਲੂ ਨ ਵਿੰਗਾ ਹੋਆ। ? (ਮੁਹਾਵਰਾ, ਜਰਾ ਜਿਨਾ ਨੁਕਸਾਨ ਵੀ ਨ ਹੋਣਾ) 
- ਸੋਰ ੫, ੫੭, ੧ : ੨ (623) 


“ਕਹੜੈ ਵਾਲੇ ਤੇਰੇ ਰਹੇ ਸਮਾਇ। ? 


- ਆਸਾ ੧, ਸੋਦ ੨, ੧: ੪ (9) 


“ਨਾਮੁ ਵਰਤਣਿ ਨਾਮੋ ਵਾਲੇਵਾ ਨਾਮੁ ਨਾਨਕ ਪ੍ਰਾਨ ਅਧਾਰਾ। ”? 
- ਸੋਰ ੫, ੨੦,੪:੨(614) 


“ਵਾਲੇਵੇ ਕਾਰਣਿ ਬਾਬਾ ਰੋਈਐ ਰੋਵਣੁ ਸਗਲ ਬਿਕਾਰੋ । ? 
- ਵਡ ੧, ਅਲਾ ੧, ੪ : ੨ (579) 


“ਪਰਮ ਜੋਤਿ ਜਾਗਾਇ ਵਾਜਾ ਵਾਵਸੀ। ”? 
- ਸਲੋ ੧, ੧੪ : ੪ (1411) 


“ਤੁਧੁ ਭਾਵੈ ਤਾ ਵਾਵਹਿ ਗਾਵਹਿ ਤੁਧੁ ਭਾਵੈ ਜਲਿ ਨਾਵਹਿ। ”? 
- ਮਾਝ ੧, ਵਾਰ ੧੫ਸ, ੧, ੧: ੧ (144) 


- ਜਪੁ ੧, ੨੭:੨(6) 


“ਆਖਿ ਆਖਿ ਮਨੁ ਵਾਵਣਾ ਜਿਉ ਜਿਉ ਜਾਪੈ ਵਾਇ। ” 

- ਸਿਰੀ ੧, ਅਸ ੧, ੧ : ੧ (53) 
(2) ਐਵੇ ਆਖਦੇ ਫਿਰਨਾ, ਬਕਨਾ 
“ਜੋ ਦੇਇ ਸਹਣਾ ਮਨਹਿ ਕਹਣਾ ਆਖਿ ਨਾਹੀ ਵਾਵਣਾ। ”? 

- ਵਡ ੧, ਛੰਤ ੧, ੩ : ੫ (566) 
“ਵ”, ਗੁਰਮੁਖੀ ਲਿੱਪੀ ਦਾ 34ਵਾਂ ਚਿੰਨ੍ਹ 
“ਵਾਵਾ ਵਾਹੀ ਜਾਨੀਐ ਵਾ ਜਾਨੇ ਇਹੁ ਹੋਇ। ”” 

- ਗਉਂ ਕਬ, ਬਾਅ ੩੮ : ੧ (342) 
ਵਜਾਉਂਦਾ ਹੈ 
“ਜੋਗੀ ਸਬਦੁ ਅਨਾਹਦੁ ਵਾਵੈ । ” 

- ਮਾਰੂ ੧, ਸੋਲਾ ੧੯, ੮ : ੨ (1040) 





3988 


“ਜੋ ਇਛੀ ਸੋ ਫਲੂ ਪਾਇਦਾ ਗੁਰਿ ਅੰਦਰਿ ਵਾੜਾ। ” (ਅੰਤਰਮੁਖੀ ਕਰ ਦਿੱਤਾ) 
- ਮਾਰੂ ੫, ਵਾਰ ੧੦ : ੭ (1098) 
(1) ਫਸਲ ਦੀ ਰਾਖੀ ਲਈ ਖੇਤ ਦੁਆਲੇ ਕੰਡੇਦਾਰ ਝਾੜੀ ਦੀ ਰਖਿਆ 
“ਜਾ ਪਕਾ ਤਾ ਕਟਿਆ ਰਹੀ ਸੁ ਪਲਰਿ ਵਾੜਿ। ” 
- ਮਾਝ ੧, ਵਾਰ ੧੧ਸ, ੧, ੧ : ੧ (142) 
(2) ਵਾੜੀ, ਖੇਤੀ, ਬਗੀਚੀ 
“ਨਾਨਕ ਫੁਲਾ ਸੰਦੀ ਵਾੜਿ ਖਿੜਿਆ ਹਭੁ ਸੰਸਾਰੁ ਜਿਉ। ” 
- ਮਾਰੂ ੫, ਵਾਰ ੪ਸ, ੫, ੩ : ੨ (1095) 
ਬਗੀਚੀ, ਖੇਤੀ 
“ਇਹੁ ਜਗੁ ਵਾੜੀ ਮੇਰਾ ਪਰ੍ਭੁ ਮਾਲੀ। ” 
- ਮਾਝ ੩, ਅਸ ੧੫. ੫: ੧118) 
ਅੰਦਰ ਦਾਖਲ ਕਰੀਏ, ਅੰਦਰ ਧਕੀਏ 
“ਤਾਂ ਸਾਈ ਦੈ ਦਰਿ ਵਾੜੀਅਹਿ। ”? 
- ਸਲੋ ਫਰ, ੧੬ : ੪ (1378) 
ਵਾੜੀ (ਖੇਤੀ) ਵਿਚ 
“ਤੂੰ ਸੁਣਿ ਹਰਣਾ ਕਾਲਿਆ ਕੀ ਵਾੜੀਐ ਰਾਤਾ ਰਾਮ। ” 
- ਆਸਾਂ ੧, ਛੱਤ ੫, ੧ : ੧ (438) 
(ਸੰ.) ਵਿਹਾਰ, ਕੰਮ 
“ਸਤਰਿ ਕਾ ਮਤਿਹੀਣੁ ਅਸੀਹਾਂ ਕਾ ਵਿਉਹਾਰੁ ਨ ਪਾਵੈ । ” 
- ਮਾਝ ੧, ਵਾਰ ੧ਸ, ੧, ੩ : ੩ (138) 
ਨਿਰਣਾ ਕਰਕੇ 
“ਨਦਰੀ ਆਵਦਾ ਨਾਲਿ ਨ ਚਲਈ ਵੇਖਹੁ ਕੋ ਵਿਉਪਾਇ। ”” 
- ਸਿਰੀ ੪, ਵਾਰ ੫ਸ, ੩, ੨ : ੧ (84) 
“ਦੁਹਾ ਸਿਰਿਆ ਆਪੇ ਖਸਮੁ ਵੇਖੈ ਕਰਿ ਵਿਉਪਾਇ। (ਨਿਰਨਾ) 
- ਮਾਝ ੧, ਵਾਰ ੨੨ਸ, ੨, ੧ : ੫ (148) 
ਪੈਦਾ ਕੀਤਾ 
“ਉਤਭੁਜ ਖੇਲੁ ਕਰਿ ਜਗਤ ਵਿਆਇ। ” (ਪ੍ਰਸੂਤ ਹੋਈ) 
- ਗੋਂਡ ੫, ੧੧, ੩ : ੨ (865) 


ਵਿਆਈ - ਪ੍ਰਸੂਤ ਹੋਣਾ, ਸੂਣਾ 
“ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ । ” 


- ਜਪੁ ੧, ੩੦ : ੧ (7) 
ਲਗਦੇ, ਗੁਸਦੇ, ਪੋਹਦਾ 
“ਦੁਖ ਭੁਖ ਨਹ ਵਿਆਪਈ ਜੇ ਸੁਖਦਾਤਾ ਮਨਿ ਹੋਇ। ” 
- ਸਿਰੀ ੫, ੭੫, ੨ : ੧ (43) 





3989 


ਪੋਹਦੇ, ਲਗਦੇ 
“ਹਰਿ ਗਾਉ ਮੰਗਲੁ ਨਿਤ ਸਖੀਏ ਸੋਗੁ ਦੂਖੁ ਨ ਵਿਆਪਏ। ” 
- ਰਾਮ ੩, ਅਨੰ ੩੪ : ੩ (921) 


(1) ਲਗੀ ਰਹਿੰਦੀ ਹੈ, ਰੁਝਾ ਰਹਿੰਦਾ ਹੈ 
“ਸੰਤ ਜਨਾ ਕੀ ਨਿੰਦਾ ਵਿਆਪਸਿ ਪਸੁ ਭਏ ਕਦੇ ਹੋਹਿ ਨ ਨੀਕੇ। ” 
੍‌੍ - ਭੈਰ ੧, ੪, ੨ : ੨ (1126) 
(2) ਲਗਦਾ ਹੈ 
“ਮਨਮੁਖ ਕਉ ਦੁਖੁ ਦਰਦੁ ਵਿਆਪਸਿ ਮਨਮੁਖਿ ਦੁਖੁ ਨ ਜਾਈ। ” 
- ਪ੍ਰਭਾ ੧, ੭, ੨ : ੧ (1345) 


ਲਗੇ 
“ਹੋਇ ਅਨੰਦੁ ਨ ਵਿਆਪਹਿ ਤਾਪ। ” 


- ਭੈਰ ੫, ੨੬, ੧ : ੪ (1142) 


ਲਗਦਾ, ਪੋ'ਹਦਾ, ਦਬਾਈ ਰਖਦਾ 
“ਮਨਮੁਖ ਕਾਲੂ ਵਿਆਪਦਾ ਮੋਹਿ ਮਾਇਆ ਲਾਗੇ । ” 
- ਮਾਰੂ ੩, ਵਾਰ ੧੨ : ੧ (1090) 


(1) ਫੈਲੀ ਹੋਈ, ਵਿਆਪਕ, ਲਗੀ (ਚੰਬੜੀ) ਹੋਈ 
“ਤੀਨੇ ਲੋਅ ਵਿਆਪਤ ਹੈ ਅਧਿਕ ਰਹੀ ਲਪਟਾਇ। ”? 
- ਸਿਰੀ ੩, ਅਸ ੨੧, ੫ : ੨ (67) 
(2) ਲਗਦਾ, ਪੋਹਦਾ 
“ਨਾਨਕ ਦੁਖੁ ਸੁਖੁ ਵਿਆਪਤ ਨਹੀ ਜਿਥੈ ਆਤਮ ਰਾਮ ਪਰਗਾਸੁ । ” 
- ਸਲੋ ੩, ੧੬ : ੩ (1414) 
ਵਿਆਪਨਿ - ਲਗਦੇ ਹਨ 
“ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ। ” 
- ਮਾਝ ੫, ਬਾਰਾ ੯ : ੨ (135) 
ਚੰਬੜੀ ਹੋਈ 
“ਪਰਪੰਚਿ ਵਿਆਪਿ ਰਹਿਆ ਮਨੁ ਦੋਇ। ” (ਵਿਚ ਫਸਿਆ ਪਿਆ ਹੈ) 
- ਗਉ ੧, ੭, ੩ : ੩ (153) 
“ਜੋ ਮੋਹਿ ਦੂਜੈ ਚਿਤੁ ਲਾਇਦੇ ਤਿਨਾ ਵਿਆਪਿ ਰਹੀ ਲਪਟਾਇ। ” 
- ਗੂਜ ੩, ਵਾਰ ੧੩ਸ, ੩, ੧ : ੨ (513) 
“ਇੰਦੀ ਵਿਆਪਿ ਰਹੀ ਅਧਿਕਾਈ ਕਾਮੁ ਕ੍ਰੋਧੁ ਨਿਤ ਸੰਤਾਵੈ । ” 
- ਵਡ ੩, ਅਸ ੨, ੧: ੨ (565) 
ਚੰਬੜਿਆ ਹੈ, ਵਿਚ ਫਸਿਆ ਹੈ 
“ਮਨਮੁਖੁ ਮੋਹਿ ਵਿਆਪਿਆ ਬੈਰਾਗੁ ਉਦਾਸੀ ਨ ਹੋਇ।” 
- ਸਿਰੀ ੩, ੪੧, ੧ : ੧ (29) 
“ਅਹੰਕਾਰੁ ਕਰਹਿ ਅਹੰਕਾਰੀਆ ਵਿਆਪਿਆ ਮਨ ਕੀ ਮਤਿ। ” (ਫਸਿਆ ਹੈ, ਪਿਛੇ 
ਪਿਆ ਹੈ) 
- ਸਿਰੀ ੫, ੭੧, ੩ : ੩ (42) 





3990 


““ਤਿਖਾ ਭੂਖ ਬਹੁ ਤਪਤਿ ਵਿਆਪਿਆ। ” (ਪਿਆ ਹੋਇਆ, ਫਸਿਆ ਹੋਇਆ) 
- ਬਿਲਾ ੫, ੧੦, ੨ : ੧ (804) 


ਵਿਆਪੀ ---- ਲਗੀ ਹੋਈ, ਗ੍ਰਸਤ 
“ਮਨਮੁਖਿ ਕਾਮਿ ਵਿਆਪੀ ਮੋਹਿ ਸੰਤਾਪੀ ਕਿਸੁ ਆਗੈ ਜਾਇ ਪੁਕਾਰੇ । ” 
- ਗਉਂ ੩, ਛੰਤ ੩, ੩ : ੫ (245) 
“ਸਗਲ ਸਮਗ੍ਰੀ ਮੋਹਿ ਵਿਆਪੀ ਕਬ ਊਚੇ ਕਬ ਨੀਚੇ। ” (ਫਸੀ ਹੋਈ) 
- ਸੋਰ ੫, ੯, ੧ : ੧ (610) 
ਵਿਆਪੀਐ ਲਗਦਾ, ਚੰਬੜਦਾ 
“ਸੋ ਜਨੁ ਦੁਖਿ ਨ ਵਿਆਪੀਐ। ” 
ਸਰ - ਗਉ ੫, ੧੪੫, ੨ : ੨ (211) 


ਵਿਆਪੇ ---- ਗੂਸੇ ਹੋਏ 
“ਸਾਜਨ ਰਹੰਸੇ ਦੁਸਟ ਵਿਆਪੇ ਸਾਚੁ ਜਪਿ ਸਚੁ ਲਾਹਓ। ”” (ਵਿਪਤਾ ਵਿਚ ਪੈ ਗਏ) 
- ਗਉ ੧. ਛੰਤ ੧, ੪ : ੪ (242) 
“ਸੰਤ ਜਨਾ ਕੀ ਨਿੰਦਾ ਵਿਆਪੇ ਨਾ ਉਰਵਾਰਿ ਨ ਪਾਰੀ। ” (ਫਸੇ ਹੋਏ) 
- ਗੂਜ ੪, ਅਸ ੧, ੬ : ੨ (507) 
“ਮਨਮੁਖ ਮਾਇਆ ਮੋਹ ਵਿਆਪੇ ਦੂਖਿ ਸੰਤਾਪੇ ਦੂਜੇ ਪਤਿ ਗਵਾਈ। ” 
(ਫਸੇ ਹੋਏ) 


- ਵਡ ੩, ਛੰਤ ੩, ੩ : ੪ (569) 
“ਸਾਧੂ ਜਨ ਕੀ ਨਿੰਦਾ ਵਿਆਪੇ ਜਾਸਨਿ ਜਨਮੁ ਗਵਾਈ। ” (ਗੁਸਤ) 


- ਸੋਰ ੩, ੫, ੩ : ੨ (601) 
“ਇਕਿ ਕਢੇ ਇਕਿ ਲਹਰਿ ਵਿਆਪੇ। ? (ਫਸੇ) 
- ਮਾਰੂ ੫, ਅਸ ੮, ੭ : ੨ (1020) 
(2) ਲਗਦਾ, ਗ੍ਰਸਦਾ, ਚੰਬੜਦਾ 
“ਹਰਿ ਜਪੁ ਰਸਨਾ ਦੁਖੁ ਨ ਵਿਆਪੇ। ” 
- ਬਿਲਾ ੫, ੧੦, ੧" : ੨ (804) 
“ਤੈ ਗੁਣ ਮਾਇਆ ਮੋਹਿ ਵਿਆਪੇ ਤੁਰੀਆ ਗੁਣੁ ਹੈ ਗੁਰਮੁਖਿ ਲਹੀਆ। ”” 
- ਬਿਲਾ ੪, ਅਸ ੧, ੭ : ੧ (833) 
“ਦੁਸਮਨ ਹਤੇ ਦੋਖੀ ਸਭਿ ਵਿਆਪੇ। ” (ਲਪੇਟੇ ਗਏ, ਗ੍ਰਸੇ ਗਏ) 
- ਮਲਾ ੫, ੮, ੧: ੧ (1268) 


੮੮੮੮ (1) ਲਗਦਾ, ਚਿੰਬੜਦਾ 
“ਪ੍ਰਭ ਸਰਣਾਈ ਸਦਾ ਰਹੁ ਦੂਖੁ ਨ ਵਿਆਪੈ ਕੋਇ। ” (ਆ ਪੈਂਦਾ) 
- ਸਿਰੀ ੫, ੮੪, ੧" : ੨ (47) 
“ਭੁਖ ਵਿਆਪੈ ਬਹੁ ਬਿਧਿ ਧਾਂਵੈ। ” (ਲਗਦੀ ਹੈ) 
- ਮਾਝ ੫, ੧੫, ੧ : ੨ (98) 
“ਅਧਕੀ ਤ੍ਰਿਸਨਾ ਵਿਆਧੈ ਨਾਮੁ। ? (ਚਿੰਬੜਦੀ ਹੈ) 
- ਗਉਂ ੧, ਅਸ ੧੨, ੩ : ੨ (226) 
“ਮਹਾ ਸਾਗਰੁ ਨਹ ਵਿਆਧੈ ਖਿਨਹਿ ਉਤਰਿਓ _ਤੀਰਿ। ” (ਪੋਹਦਾ) 
- ਮਾਰੂ ੫, ਅਸ ੩, ੨ : ੨ (1018) 





3991 


(2) ਭਾਵ ਲਗਦਾ, ਪੈਂਦਾ, ਗਲਤਾਨ ਹੁੰਦਾ 
“ਸੋਗ ਅਗਨਿ ਮਹਿ ਮਨੁ ਨ ਵਿਆਧੈ ਆਠ ਪਹਰ ਗੁਣ ਗਾਵਉ। ”” 

- ਧਨਾ ੫, ੪੯, ੧ : ੨ (682) 
“ਰਾਮੁ ਜਪਤ ਕਛੁ ਬਿਘਨੁ ਨ ਵਿਆਪੈ। ” (ਪੈਂਦਾ) 

- ਗੋਂਡ ੫, ੨੨, ੧" : ੧ (869) 


“ਮਨਮੁਖਾ ਨੋ ਕੋ ਨ ਵਿਸਹੀ ਚੁਕਿ ਗਇਆ ਵੇਸਾਸੁ । ” 
- ਸੋਰ ੪, ਵਾਰ ੩ਸ, ੩, ੧ : ੭ (643) 


“ਹਰਿ ਕਾ ਮਹਲੁ ਨ ਪਾਵਈ ਵਿਸਟਾ ਮਾਹਿ ਸਮਾਇ। (ਭਾਵ ਗਰਭ ਜੂਨ) 

- ਸਿਰੀ ੩, ੩੫, ੧ : ੨ (26) 
“'ਵਿਸਟਾ ਕੇ ਕੀੜੇ ਪਵਹਿ ਵਿਚਿ ਵਿਸਟਾ ਸੇ ਵਿਸਟਾ ਮਾਹਿ ਸਮਾਇ। ” 

- ਸਿਰੀ ੩, ੩੮, ੨ : ੩ (28) 


(1) ਵਿਚੋਲਾ, ਵਕੀਲ 
“ਲਬਿ ਨ ਚਲਈ ਸਚਿ ਰਹੈ ਸੋ ਵਿਸਟੁ ਪਰਵਾਣੁ । ? 

- ਮਾਝ ੧, ਵਾਰ ੨੨ਸ, ੨, ੨ : ੫ (148) 
““ਵਿਸਟੁ ਗੁਰੂ ਮੈ ਪਾਇਆ ਜਿਨਿ ਹਰਿ ਪ੍ਰਭੁ ਦਿਤਾ ਜੋੜਿ। ” 

- ਗਉ ੪, ਵਾਰ ੨੪ਸ, ੪, ੧: ੨ (313) 
(ਮਹਾਨਕੋਸ਼ ਇਸ ਨੂੰ ਤੋ ਉਤਪਤਿ ਮੰਨ ਅਰਥ “ਵਿਸ਼ੇਸ਼ਣ ਯੁਕਤ, ਗੁਣ ਧਾਰਨ 


ਵਾਲਾ ” ਕਰਦੇ ਹਨ) 
(2) ਵਿਸ਼ਸ਼ਟ ਭਾਵ ਉਤਮ, ਚੰਗੇ 
“ਵਿਸਟੁ ਸੁਭਾਈ ਪਾਇਆ ਮੀਤ। ”” 


ਕਰਤਾਰ, ਪ੍ਰਭੂ 
“ਵਿਸਨ ਮਿਲੇ ਸਭ ਹੀ ਸਚੁ ਪਾਵੈ। ” 


- ਆਸਾ ੧, ਵਾਰ ੩ਸ, ੧, ੧ : ੧ (463) 


“ਹਰਿ ਨਾਨਕ ਕਦੇ ਨ ਵਿਸਰਉ ਏਹੁ ਜੀਉ ਪਿੰਡੁ ਤੇਰਾ ਸਾਸੁ। ” 

- ਸਿਰੀ ੫, ੯੯, ੪ : ੪ (52) 
(1) ਭੁਲੇ 
“ਸਾ ਬੁਧਿ ਦੀਜੈ ਜਿਤੁ ਵਿਸਰਹਿ ਨਾਹੀ। ” 

- ਮਾਝ ੫, ੧੯, ੪ : ੧ (100) 
(2) ਭੁਲੇਂ, ਭੁਲਦਾ ਹੈ, ਵਿਸਾਰਦਾ ਹੈ', ਭੁਲ ਜਾਵੇ' 





3992, 


“ਤਿਨ ਤੂੰ ਵਿਸਰਹਿ ਜਿ ਤੁਧੁ ਆਪਿ ਭੁਲਾਏ । ” 


- ਗਉਂ ੩, ੨੭, ੨: ੧(160) 
ਭੁਲੇ, ਵਿਸਰੇ 
“ਸਦਾ ਸਦਾ ਆਰਾਧੀਐ ਦਿਨੁ ਵਿਸਰਹੁ ਨਹੀ ਰਾਤਿ। ? 
- ਸਿਰੀ ੫, ੮੩, ੩ : ੪ (47) 
ਵਿਦਾ ਕੀਤਾ ਭਾਵ ਛਡਿਆ, ਤਿਆਗਿਆ 
“ਮਤਾ ਮੋਹੁ ਵਿਸਰਜਿਆ ਅਪਨੈ ਘਰਿ ਆਇਆ। ?” 
- ਆਸਾ ੧, ਅਸ ੧੬, ੧" : ੨ (419) 
ਤਿਆਗੀ, ਵਿਦਾ ਕੀਤੀ 
“ਬੁਧਿ ਵਿਸਰਜੀ ਗਈ ਸਿਆਣਪ ਕਰਿ ਅਵਗਣ ਪਛੁਤਾਇ । ”” 
- ਸਿਰੀ ੧, ੨, ੩ : 
ਭੁੱਲ ਜਾਣ 
“ਸਭੇ ਗਲਾ ਵਿਸਰਨੁ ਇਕੋ ਵਿਸਰਿ ਨ ਜਾਉ। ”? 
- ਸਿਰੀ ੫, ੭੫, ੧: 


ਭੁਲ 
“ਸਭਨਾ ਜੀਅ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ। ”? 
- ਜਪੁ ੧, ੫ : ੧੧ (2) 
ਵਿਸਾਰਿਆ, ਭੁਲਾਇਆ 
“ਜੇ ਤੈ ਰਬੁ ਵਿਸਾਰਿਆ ਤ ਰਬਿ ਨ ਵਿਸਾਰਿਓਹਿ। ? 
- ਸਲੋ ਫਰ, ੧੦੭ : ੨ (1383) 
ਭੁਲ ਗਿਆ, ਭੁਲਿਆ 
“ਕਰਣੈ ਵਾਲਾ ਵਿਸਰਿਆ ਦੂਜੈ ਭਾਇ ਪਿਆਰੁ । ” 
- ਸਿਰੀ ੩, ੬੪, ੩ : ੨ (39) 
ਭੁਲਣ ਨਾਲ 
“ਨਾਇ ਵਿਸਰਿਐ ਧ੍ਰਿਗੁ ਜੀਵਣਾ ਤੂਟੇ ਕਚ ਧਾਗੇ । ” 
- ਸਿਰੀ ੫, ਵਾਰ ੧੬ : ੪ (322) 
ਭੁਲ ਗਈ 
“ਵਿਸਰੀ ਤਿਸੈ ਪਰਾਈ ਤਾਤਾ। ”” 
- ਗਉ ੫, ੧੧੭, ੧: ੨ (189) 
ਭੁਲ ਗਈਆਂ 
“ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ। ” 
- ਸਲੋ ਫਰ, ੯੯ : ੩ (1383) 


- ਮਾਝ ੫, ੧੯, ੧ : ੧ (100) 





3993 


- ਗਉ ੧, ੧੧, ੧: ੨ (154) 
(2) ਭੁਲ ਗਏ 
“ਮਰਣ ਜੀਵਣ ਕਉ ਧਰਤੀ ਦੀਨੀ ਏਤੇ ਗੁਣ ਵਿਸਰੇ । (ਉਪਕਾਰ ਭੁਲ ਗਏ) 
- ਰਾਮ ੧, ੪, ੨ : ੨ (877) 
(3) ਭੁਲਣ ਨਾਲ 
“ਨਾਨਕ ਜਿਸੁ ਬਿਨੁ ਘੜੀ ਨ ਜੀਵਣਾ ਵਿਸਰੇ ਸਰੈ ਨ ਬਿੰਦ । ”” 
- ਮਾਰੂ ੫, ਵਾਰ ੧੦ਸ, ੫, ੨ : ੧ (1097) 


- ਆਸਾ ੧, ਸੋਦ ੩, ੧ : ੧ (9) 


“ਇਕੁ ਤਿਲੁ ਪਿਆਰਾ ਵਿਸਰੈ ਭਗਤਿ ਕਿਨੇਹੀ ਹੋਇ। ” 
- ਸਿਰੀ ੩, ੫੫, ੧ : ੩ (35) 


- ਸਲੋ ੩, ੨੧ : ੩ (1415) 
ਵਿਸਾਹਾ ---- (1) ਭਰੋਸਾ, ਯਕੀਨ, ਇਤਬਾਰ 


“ਸੁੰਦਰ ਸੁਘੜ ਸਰੂਪ ਤੇ ਨਾਨਕ ਜਿਨ _ਹਰਿ ਹਰਿ ਨਾਮੁ ਵਿਸਾਹਾ। ” 
- ਦੇਵ ੫, ੧੦, ੨ : ੨ (530) 


(2) ਖਰੀਦਦਾ 
“ਗੁਰਮੁਖਿ ਪੂੰਜੀ ਨਾਮੁ ਵਿਸਾਹਾ। ? 
੍‌੍ - ਜੈਤ ੪, ੧੦, ੪ : ੨ (699) 
“ਭਇਆ ਸਮਾਹੜਾ ਹਰਿ ਰਤਨੁ ਵਿਸਾਹਾ ਰਾਮ। ” (ਖਰੀਦਿਆ) 
- ਬਿਲਾ ੫, ਛੰਤ ੧, ੨ : ੧ (845) 
(3) ਸੌਦਾ ਭਾਵ ਵਖਰ 
“ਏਕ ਨਾਮਿ ਜੁਗ ਚਾਰਿ ਉਧਾਰੇ ਸਬਦੇ ਨਾਮ ਵਿਸਾਹਾ ਹੇ। ” 
- ਮਾਰੂ ੩, ਸੋਲਾ ੧੧, ੧੧ : ੩ (1055) 


ਵਿਸਾਹੀਐ --- (1) ਖਰੀਦੀਏ, ਵਿਹਾਜੀਏ 
“ਤੈਸੀ ਵਸਤੁ ਵਿਸਾਹੀਐ ਜੈਸੀ ਨਿਬਹੈ ਨਾਲਿ। ? 
- ਸਿਰੀ ੧, ੨੩, ੧: ੨ (22) 
(2) ਵਿਸਾਹ (ਇਤਬਾਰ, ਭਰੋਸਾ) ਕਰ ਲਈਏ 
“ਬਿਸੀਅਰੁ ਮੰਤ੍ਰ ਵਿਸਾਹੀਐ ਬਹੁ ਦੁਧੁ ਪੀਆਇਆ। ”? 
੍‌੍ - ਸਾਰ ੪, ਵਾਰ ੧੬ : ੨ (1244) 





3994 


- ਸਿਰੀ ੫, ੮੨, ੨ : ੨ (46) 
“ਮੈ ਹਰਿ ਹਰਿ ਨਾਮੁ ਵਿਸਾਹੁ। ? (ਖਰੀਦਿਆ ਹੈ) 
- ਸੂਹੀ ੪, ਅਸ ੨, ੧" : ੧ (758) 
(2) ਭਰੋਸਾ, ਯਕੀਨ, ਵਿਸ਼ਵਾਸ 
“ਮੈ ਹਰਿ ਹਰਿ ਨਾਮੁ ਵਿਸਾਹੁ ਹੈ ਹਰਿ ਨਾਮੇ ਹੀ ਜਤਿ ਪਤਿ। ” 
- ਸਿਰੀ ੪, ਵਣ ੧, ੫ : ੪ (82) 
“ਕਵਨੁ ਬਾਪਾਰੀ ਜਾ ਕਾ ਊਹਾ ਵਿਸਾਹੁ। ” (ਭਰੋਸਾ, ਇਤਿਬਾਰ, ਸਾਖ) 
- ਗਉ ੫, ੮੧,੧:੪ (181) 
ਖਰੀਦਦਾ ਹੈ, ਵਿਹਾਜਦਾ ਹੈ 
“ਆਆਪੇ ਰਤਨੁ ਵਿਸਾਹੇ ਲੇਵੈ ਆਪੇ ਕੀਮਤਿ ਪਾਇਦਾ। ”” 
- ਮਾਰੂ ੧, ਸੋਲਾ ੧੬, ੪ : ੩ (1036) 
ਭੁਲ ਜਾਏ ਗਾ 
““ਸੂਖੀ ਕਰੈ ਪਸਾਉ ਦੂਖ ਵਿਸਾਰਸੀ। ” 
- ਸ਼ੂਹੀ ੧, ੫, ੧ : ੨ (729) 
ਭੁਲਾਵੇ 
“ਖਸਮੁ ਵਿਸਾਰਹਿ ਤੇ ਕਮਜਾਤਿ। ” 


- ਆਸਾ ੧, ਸੋਦ ੩, ੪ : ੩ (10) 


ਭੁਲਾਓ 
“ਨਿਮਖ ਨ ਵਿਸਾਰਹੁ ਸੇਵਹੁ ਸਾਰਿਗਪਾਨੀ। ”? 


- ਪ੍ਰਭਾ ੫, ੧, ੧ 2: ੪ (1337) 
ਭੁਲਵਾ ਦੇਣ ਵਾਲਾ, ਭੁਲਵਾ ਦੇਣ ਦੀ ਸਮਰਥਾ ਵਾਲਾ 
“ਹਰਿ ਧਿਆਵਹੁ ਸੰਤਹੁ ਜੀ ਸਭਿ ਦੂਖ ਵਿਸਾਰਣਹਾਰਾ । ” 
- ਆਸਾ ੪, ਸੋਪੁ ੧, ੧: ੪ (10) 
ਭੁਲਵਾ ਦੇਣ ਵਾਲਾ 
“ਹਰਿ ਜੀਉ ਮਨਿ ਵਸੈ ਸਭ ਦੂਖ ਵਿਸਾਰਣਹਾਰੁ । ” 
- ਆਸਾ ੩, ਅਸ ੨੪, ੪ : ੨ (425) 
ਭੁਲਾਂਦਾ, ਚੇਤੇ ਤੋ” ਪਰ੍ਹਾਂ ਕਰਦਾ 
“ਜਿਸ ਨੋ ਕਰੇ ਰਹੰਮ ਤਿਸੁ ਨ ਵਿਸਾਰਦਾ। ”? 
- ਗੂਜ ੫, ਵਾਰ ੪ : ੨ (519) 
ਭੁਲਾ ਦੇਣ 
“ਸਬਦੁ ਵਿਸਾਰਨਿ ਤਿਨਾ ਠਉਰੁ ਨ ਠਾਉ।” 
: ੧ (123) 
ਵਿਸਾਰ ਦਿੱਤਾ ਹੈ, ਭੁਲਾ ਦਿੱਤਾ ਹੈ 
“ਦੁਬਿਧਾ ਲਾਗੇ ਨਾਮੁ ਵਿਸਾਰਾ। ? 
੨ (416) 





3995 


ਭੁਲਾ ਕੇ 
“ਆਵਣ ਵੰਵਣੁ ਡਾਖੜੋ ਛੋਡੀ ਕੰਤਿ ਵਿਸਾਰਿ। ? 
- ਸਿਰੀ ੧, ਅਸ ੫, ੪ : ੩ (56) 
ਭੁਲਾਇਆ ਹੈ 
“ਨਾਨਕ ਸੋ ਧਣੀ ਕਿਉ ਵਿਸਾਰਿਓ ਉਧਰਹਿ ਜਿਸੁ ਦੈ ਨਾਇ। ”” 
- ਜੈਤ ੫, ਵਾਰ ੨ਸ, ੫, ੨ : ੨ (706) 
ਭੁਲਾ ਦਿੱਤਾ ਹੈ 
“ਫਰੀਦਾ ਤਿਨਾ ਮੁਖ ਡਰਾਵਣੇ ਜਿਨਾ ਵਿਸਾਰਿਓਨੁ ਨਾਉ। ” 
- ਸਲੋ ਫਰ, ੧੦੬ : ੧ (1383) 


ਭੁਲਾਇਆ, ਚੇਤੇ ਤੋ ਉਹਲੇ ਕੀਤਾ 
“ਹੋਆ ਆਪਿ ਦਇਆਲੁ ਮਨਹੁ ਨ ਵਿਸਾਰਿਅਨੁ । ”” 
- ਗੂਜ ੫, ਵਾਰ ੧ਸ, ੫, ੨ : ੩ (517) 


ਭੁਲਾਇਆ 
“ਅੰਧੈ ਨਾਮੁ ਵਿਸਾਰਿਆ ਨਾ ਤਿਸੁ ਏਹ ਨ ਓਹੁ । ” 
- ਸਿਰੀ ੧, ੩, ੧" : ੨ (15) 


ਭੁਲਾਣ ਨਾਲ, ਭੁਲਿਆਂ 
“ਨਾਨਕ ਨਾਇ ਵਿਸਾਰਿਐ ਸਭ ਮੰਦੀ ਰੁਤੇ। ? 
- ਗਉਂ ੫. ਵਾਰ ੧੨ : ੫ (321) 


(1) ਭੁਲਾਈ, ਭੁਲਾ ਦਿੱਤੀ 
“ਕੰਤ ਵਿਸਾਰੀ ਅਵਗਣਿ ਮੁਤੀ। ” 
- ਮਾਝ ੩, ਅਸ ੩, ੪ : ੨ (110) 
(2) ਭੁਲਾ ਕੇ 
“ਪਤਿ ਮਤਿ ਖੋਵਹਿ ਨਾਮੁ ਵਿਸਾਰੀ। ” 
- ਗਉ ੧, ਅਸ ੧੧, ੪ : ੩ (225) 
(3) ਭੁਲਾਵਾਂ 
“ਤਿਸੁ ਬਾਪ ਕਉ ਕਿਉ ਮਨਹੁ ਵਿਸਾਰੀ। ” 
- ਆਸਾ ਕਬ, ੩, ੧ : ੩ (476) 
ਭੁਲਾਇਆ ਹੈ 
“ਸੋਈ ਦੁਹੇਲਾ ਜਗਿ ਜਿਨਿ ਨਾਉ ਵਿਸਾਰੀਆ। ”? 
- ਰਾਮ ੫, ਵਾਰ ੧੪ : ੮ (964) 
ਭੁਲਾਈਏ 
“ਸੋ ਕਿਉ ਮਨਹੁ ਵਿਸਾਰੀਐ ਜਾ ਕੇ ਜੀਅ ਪਰਾਣ। ”” 
- ਸਿਰੀ ੧, ੫, ੪ : ੧(16) 


ਭੁਲਾ 
“ਕਰੇ ਦਇਆ ਪ੍ਰਭੁ ਆਪਣੀ ਇਕ ਨਿਮਖ ਨ ਮਨਹੁ ਵਿਸਾਰੁ। ” 





3996 


- ਸਿਰੀ ੫, ੮੬, ੧" : ੨ (48) 


“ਨਾਨਕ ਕਾਮਣਿ ਹਰਿ ਵਰੁ ਪਾਇਆ ਸਗਲੇ ਦੂਖ ਵਿਸਾਰੇ। ” 
- ਗਉਂ ੩, ਛੰਤ ੨, ੨ : ੬ (244) 


ਭੁਲਾ ਦੇਹ 
“'ਤਿਆਗੇ' ਮਨ ਕੀ ਮਤੜੀ ਵਿਸਾਰੇ' ਦੂਜਾ ਭਾਉ ਜੀਉ। ” 
- ਸੂਹੀ ੫, ਕੁਚ ੩ : ੮ (763) 


ਭੁਲਾਵਾਂ 
“ਸਾਹਿ ਸਾਹਿ ਤੁਝੁ ਸੰਮਲਾ ਕਦੇ ਨ ਵਿਸਾਰੇਉ। ” 
- ਸਿਰੀ ੧, ੧੬, ੩ : ੧ (20) 


--<- ਭੁਲਾਣ ਵਾਲੇ, ਵਿਸਾਰਨ ਵਾਲੇ 
“'ਵਿਸਾਰੇਦੇ ਮਰਿ ਗਏ ਮਰਿ ਭਿ ਨ ਸਕਹਿ ਮੂਲਿ। ” 
- ਗਉ ੫, ਵਾਰ ੭”ਸ, ੫, ੨:੧(519) 


(2) (ਸੰ.) ਸਾਰਾ, ਸਮਤ 
“ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪ ਹੈ ਹਰਿ ਰੂਪੁ ਨਦਰੀ 
ਆਇਆ। ” 

- ਰਾਮ ੩, ਅਨੰ ੩੬ : ੩ (922) 
(3) ਭਾਵ ਦੁਖ 
“ਵਿਛੁੜਿਆ ਵਿਸੁ ਹੋਇ ਵਿਛੋੜਾ ਏਕ ਘੜੀ ਮਹਿ ਜਾਇ।” 

- ਸਾਰ ੪, ਵਾਰ ੧ਪਸ, ੧, ੧ : ੨ (1243) 

ਵਿਸਾ, ਸਮੇ ਦੀ ਇਕ ਇਕਾਈ, 15 ਵਾਰੀ ਅਖਾਂ ਝਪਕਨ ਦਾ ਸਮਾਂ 
“ਵਿਸੁਏ ਚਸਿਆ ਘੜੀਆਂ ਪਹਰਾ ਥਿਤੀ ਵਾਰੀ ਮਾਹੁ ਹੋਆ। ”? 

- ਆਸਾ ੧, ਸੋਹ ੨, ੨ : ੧(12) 


ਜ਼ਹਿਰ 
“ਖਾਇ ਖਾਇ ਕਰੇ ਬਦਫੈਲੀ ਜਾਣੁ ਵਿਸੂ ਕੀ ਵਾੜੀ ਜੀਉ। ” 
- ਮਾਝ ੫, ੩੭, ੨ : ੩ (105) 


“ਭਰਮੁ ਗਇਆ ਭੈ ਮੋਹ ਬਿਨਾਸੇ ਮਿਟਿਆ ਸਗਲ ਵਿਸੂਰਾ। ” 
- ਸ਼ੂਹੀ ੫, ੫੨, ੪ : ੧ (748) 
ਝੁਰ ਕੇ, ਪਛਤਾ ਕੇ, ਸ਼ੋਕ ਕਰਕੇ 
“ਨਾਮ ਬਿਹੂਨੜਿਆ ਸੇ ਮਰਨਿ੍‌ ਵਿਸੂਰਿ ਵਿਸੂਰਿ। ” 
- ਆਸਾ ੫, ੧੦੬, ੨ : ੨ (397) 





ਇੰ 


ਵਿਸੂਰਿਆ --- ਝੋਰੇ, ਸ਼ੋਕ, ਪਛਾਵੇ 
“ਇਕ ਨਿਮਖ ਜਾ ਕੈ ਰਿਦੈ ਵਸਿਆ ਮਿਟੇ ਤਿਸਹਿ ਵਿਸੂਰਿਆ। ? 
- ਆਸਾ ੫, ਛੰਤ ੬, ੨ : ੪ (456) 


ਵਿਸੂਰੀਐ --- ਝੋਰੇ, ਪਛਤਾਵੇ, ਦੁਖ, ਫਿਕਰ 
“ਦੇਹੁ ਦਰਸੁ ਮਨਿ ਚਾਉ ਲਹਿ ਜਾਹਿ ਵਿਸੂਰੀਐ। ” 
- ਜੈਤ ੫, ਵਾਰ ੧੩ : ੩ (708) 


(1) ਝੋਰੇ, ਸ਼ੋਕ, ਫਿਕਰ, ਚਿੰਤਾ 
“ਮਿਟੇ ਵਿਸੂਰੇ ਉਤਰੀ ਚਿੰਤ । ” 
- ਗਉ ੫, ੧੨੨, ੨ : ੨ (190) 
(2) ਝੋਰੇ ਨਾਲ, ਦੁਖ ਨਾਲ 
“ਅਗੈ ਗਈ ਨ ਮੰਨੀਆਂ ਮਰਉ ਵਿਸੁਰਿ ਵਿਸੁਰੇ । ? 
ਨ ਹੁ - ਵਡ ੧, ੩, ੧ : ੧੨ (558) 


ਵਿਹੁਲਾ, ਜ਼ਹਿਰੀਲਾ 
“ਫਰੀਦਾ ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗੁ। ” 
- ਰਾਮ ੫, ਵਾਰ ੨੧ਸ, ੫, ੧ : ੧ (966) 


“ਸਦਾ ਸਦਾ ਆਰਾਧੀਐ ਏਹਾ ਮਤਿ ਵਿਸੇਖ। ? 

- ਸਿਰੀ ੫, ੮੯, ੪ : ੨ (49) 
(2) ਖਾਸ ਤਰ੍ਹਾਂ ਦੀ 
“ਕ੍ਰਿਆ ਵਿਸੇਖ ਪੂਜਾ ਕਰੇਇ। ” 

- ਬਸੰ ੧, ੪, ੩ 2: ੨ (1169) 

ਵਿਸੇਖਿਆ --- ਬਹੁਤ ਕਰਕੇ, ਅਧਿਕਤਰ (ਸ਼ਬਦਾਰਥ), ਵਧੀਆ, ਉਤਮ (ਦਰਪਣ), ਵਿਸ਼ੇਸ਼, ਬਹਤੁ 

(ਨਿਰਣੈ) 
“ਸਭਿ ਕਹਹੁ ਮੁਖਹੁ ਨਰ ਨਰ ਹਰੇ ਨਰ ਨਰ ਹਰੇ ਨਰ ਨਰ ਹਰੇ ਹਰਿ ਲਾਹਾ ਹਰਿ 


ਭਗਤਿ ਵਿਸੇਖਿਆ। ”? 
- ਕਾਨ ੪, ਵਾਰ ੯ : ੫ (1316) 


“ਅਠਿਸਠਿ ਤੀਰਥ ਗੁਰ ਕੀ ਚਰਣੀ ਪੂਜੈ ਸਦਾ ਵਿਸੇਖੁ। ” 
- ਮਾਝ ੧, ਵਾਰ ੨੦ਸ, ੧, ੨ : ੪ (147) 
“ਤੇ ਅਨਦਿਨੁ ਨਾਮੁ ਸਦਾ ਧਿਆਵਹਿ ਗੁਰ ਪੂਰੇ ਤੇ ਭਗਤਿ ਵਿਸੇਖੁ । ” 
- ਆਸਾ ੩, ੫੦, ੧" : ੨ (364) 


(2) ਖਾਸ 
“ਸਤੁ ਭਾਈ ਕਰਿ ਏਹੁ ਵਿਸੇਖੁ। ” 
- ਗਉ ੧, ੩,੧:੨(151) 
(3) ਵਿਸ਼ੇਸ਼ ਕਰਕੇ 
“ਹਉ ਪਾਪੀ ਪਾਖੰਡੀਆ ਭਾਈ ਮਨਿ ਤਨਿ ਨਾਮ ਵਿਸੇਖੁ। ” 
- ਸੋਰ ੧, ਅਸ ੪, ੧" : ੨ (637) 





3998 


(4) ਵਿਸ਼ੇਸ਼ਤਾ, ਵਡਿਆਈ 
“ਤੁਧੁ ਭਾਵੈ ਤੂ ਮਨਿ ਵਸਹਿ ਨਦਰੀ ਕਰਮਿ ਵਿਸੇਖੁ। ” 
- ਮਾਰੂ ੧, ਅਸ ੩, ੫ : ੩ (1010) 

ਵਿਹੁ ਹੀ, ਜ਼ਹਿਰ ਹੀ 
“ਕਰਦਾ ਪਾਪ ਅਮਿਤਿਆ ਨਿਤ ਵਿਸੋ ਚਖੇ ।” 

- ਗਉਂ ੪, ਵਾਰ ੨੮ : ੨ (315) 
ਲੰਘਦੀ ਹੈ, ਗੁਜ਼ਰਦੀ ਹੈ 
“ਬਿਨ ਗੁਰ ਨੀਦ ਨ ਆਵਈ ਦੁਖੀ ਰੈਣਿ ਵਿਹਾਇ। ”” 

- ਸਿਰੀ ੩, ੪੭, ੨੨੬31) 


ਗੁਜ਼ਰਦੀ ਹੈ, ਲੰਘਦੀ ਹੈ 
“ਅਨਦਿਨੁ ਗੁਰੁ ਗੁਰੁ ਕਰਤ ਵਿਹਾਈ। ” 


- ਮਾਰੂ ੪, ਸੋਲਾ ੧, ੭ : ੨ (1069) 
ਲੰਘਦੀ ਹੈ 
“ਕਾਮੁ ਕ੍ਰੋਧੁ ਲੋਭੁ ਅੰਤਰਿ ਸਬਲਾ ਨਿਤ ਧੰਧਾ ਕਰਤ ਵਿਹਾਏ । ” 
- ਬਿਹਾ ੪, ਵਾਰ ੪ਸ, ੩, ੨ : ੫ (550) 
ਖਰੀਦਦਾ ਹੈ 
“ਸਚੁ ਵਿਹਾਝਹਿ ਸਚੁ ਕਮਾਵਹਿ ਸਚੋ ਸਚੁ ਕਮਾਵਣਿਆ। ” 
- ਮਾਝ ੩, ਅਸ ੧੪, ੪ : ੩ (117) 
ਖਰੀਦੋ 
“ਜਾ ਕਉ ਆਏ ਸੋਈ ਵਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ। ” 
- ਗਉਂ ੫, ੧੨੪", ੩ : ੧ (205) 
ਖਰੀਦਿਆ ਹੋਇਆ 
“ਲਾਲਾ ਹਾਟਿ ਵਿਹਾਝਿਆ ਕਿਆ ਤਿਸੁ ਚਤੁਰਾਈ। ” 
- ਗਉ ੪, ੪੬, ੪ : ੧ (166) 


ਖਰੀਦੀ 
“ਸਹਜਿ ਵਿਹਾਝੀ ਸਹਜਿ ਲੈ ਜਾਨੀ। ” 
- ਆਸਾ ੫, ੬, ੩ : ੨ (372) 
“ਕਰਿ ਕਰਿ ਅਨਰਥ ਵਿਹਾਝੀ ਮਾਇਆ। ”” (ਖਰੀਦੀ ਭਾਵ ਇਕਠੀ ਕੀਤੀ) 
- ਆਸਾ ੫, ੮੬, ੧ ੨ (391) 
ਖਰੀਦਦਾ ਹੈ 
“ਨਾਮੁ ਵਿਹਾਝੇ ਨਾਮੁ ਲਏ ਨਾਮਿ ਰਹੇ ਸਮਾਏ। ” 
- ਆਸਾਂ ੩, ਛੰਤ ੭, ੪ : ੨ (440) 
“ਨਾਨਕ ਜਿਸੁ ਕ੍ਰਿਪਾ ਕਰੇ ਸੁ ਹਰਿ ਨਾਮੁ ਵਿਹਾਝੇ ਸੋ ਸਾਹੁ ਸਚਾ ਵਣਜਾਰਾ। ” 
(ਖਰੀਦਦਾ ਭਾਵ ਪ੍ਰਾਪਤ ਕਰਦਾ ਹੈ) 
- ਬੈਰਾ ੪, ੪, ੨ : ੨ (720) 





੬ 


“ਲੋਕੁ ਅਵਗਣਾ ਕੀ ਬੰਨੈ ਗੰਠੜੀ ਗੁਣ ਨ ਵਿਹਾਂਝੈ ਕੋਇ । ” 
- ਮਾਰੂ ੩, ਵਾਰ ੧੮ਸ, ੩, ੧ : ੧ (1092) 
ਲੰਘਦਾ ਹੈ, ਬਤੀਤ ਹੁੰਦਾ ਹੈ, ਗੁਜ਼ਰਦਾ ਹੈ 
“ਵਣੁ ਤ੍ਰਿਣੂ ਤ੍ਰਿਭਵਣੁ ਤੁਝੈ ਧਿਆਇਦਾ ਅਨਦਿਨੁ ਸਦਾ ਵਿਹਾਣ। ? 
- ਸਲੋ ੩, ੬੩ : ੬ (1420) 


ਗੁਜ਼ਰਦੀ ਹੈ, ਬੀਤਦੀ ਹੈ 
“ਆਗੈ ਹੁਕਮੁ ਨ ਚਲੈ ਮੂਲੇ ਸਿਰਿ ਸਿਰਿ ਕਿਆ ਵਿਹਾਣਾ। ”” 
- ਵਡ ੧, ਅਲਾ ੧, ੨ : ੫ (579) 


ਲੰਘਦੀ ਹੈ, ਬਤੀਤ ਹੁੰਦੀ ਹੈ, ਗੁਜ਼ਰਦੀ ਹੈ 
“ਆਪਣਾ ਧਰਮੁ ਗਵਾਵਹਿ ਬੁਝਹਿ ਨਾਹੀ ਅਨਦਿਨੁ ਦੁਖਿ ਵਿਹਾਣੀ । ” 
੍‌੍ - ਸਿਰੀ ੩, ੪੫, ੧: ੨ (31) 

“ਮੇਰੀ ਮੇਰੀ ਕਰਤ ਵਿਹਾਣੀ। (ਲੰਘ ਗਈ, ਬਤੀਤ ਹੋ ਗਈ) 

- ਮਾਰੂ ੩, ਸੋਲਾ ੬, ੪ : ੧ (1049) 
ਲੰਘ ਜਾਂਦੀ ਹੈ, ਬਤੀਤ ਹੋ ਜਾਂਦੀ ਹੈ 
“ਨੈਨ ਤਰਸਨ ਦਰਸ ਪਰਸਨ ਨਹ ਨੀਦ ਰੈਣਿ ਵਿਹਾਣੀਆ। ” 

- ਬਿਹਾ ੫, ਛੰਤ ੨, ੧ : ੪ (542) 


ਗੁਜ਼ਰਦੀ, ਲੰਘਦੀ, ਬਤੀਤ ਹੁੰਦੀ 


“ਕਰਿ ਸੇਵਹੁ ਪੂਰਾ ਸਤਿਗੁਰੂ ਵਣਜਾਰਿਆ ਮਿਤ੍ਰਾ ਸਭ ਚਲੀ ਰੈਣਿ ਵਿਹਾਦੀ। ” 
- ਸਿਰੀ ੪, ਪਹ ੩, ੪ : ੨ (77) 


ਗੁਜ਼ਰਦਾ ਹੈ, ਲੰਘਦਾ ਹੈ 
“ਧੰਧਾ ਕਰਤਿਆ ਅਨਦਿਨੁ ਵਿਹਾਨਾ। ” 
- ਗਉ ੩, ੨੬, ੧ : ੪ (159) 
ਲੰਘਦੀ ਹੈ, ਬਤੀਤ ਹੁੰਦੀ ਹੈ, ਗੁਜ਼ਰਦੀ ਹੈ 
“ਮਾਇਆ ਦੁਖਿ ਮੋਹਿਆ ਹਉ ਮੈ ਰੋਹਿਆ ਮੇਰੀ ਮੇਰੀ ਕਰਤ ਵਿਹਾਵਏ । ” 
- ਧਨਾ ੪, ਛੰਤ ੧, ੪ : ੩ (690) 
ਗੁਜ਼ਰਦੀ ਹੈ 
“ਹਲਤੁ ਪਲਤੁ ਤਿਨੀ ਦੋਵੈ ਗਵਾਏ ਦੁਖੇ ਦੁਖਿ ਵਿਹਾਵਣਿਆ। ”? 
- ਮਾਝ ੩, ਅਸ ੨੩, ੫ : ੩ (123) 
ਵਿਹਾਂਦੀ, ਲੰਘਦੀ, ਗੁਜ਼ਰਦੀ 
“ਰਾਤਿ ਨ ਵਿਹਾਵੀ ਸਾਕਤਾਂ ਜਿਨਾ ਵਿਸਰੈ ਨਾਉ । ? 
- ਮਲਾ ੧, ਵਾਰ ੧੪ਸ, ੫, ੧ : ੧ (1284) 


“ਹੋਹੁ ਕ੍ਰਿਪਾਲ ਸੁਆਮੀ ਮੇਰੇ ਸੰਤਾਂ ਸੰਗਿ ਵਿਹਾਵੇ। ? 
- ਰਾਮ ੫, ਵਾਰ ੯ਸ, ੫. ੧: ੧ (961) 





4000 


“ਮੋਹਿ ਰੈਣਿ ਨ ਵਿਹਾਵੈ ਨੀਦ ਨ ਆਵੈ ਬਿਨੁ ਦੇਖੇ ਗੁਰ ਦਰਬਾਰੇ ਜੀਉ। ”? 
- ਮਾਝ ੫. ੮, ੧ : ੩ (97) 


ਬਿਨਾਂ, ਰਹਿਤ 
“ਨਾਮ ਵਿਹੂਣ ਗਰਭ ਗਲਿ ਜਾਇ। ”” 


- ਆਸਾ ੩, ੪੫, ੨ : ੧ (362) 
ਰਹਿਤ, ਬਿਨਾਂ 
“ਸੁਰਤਿ ਵਿਹੁਣਾ ਕੋਇ ਨ ਕੀਆ।” 
ਤੇ - ਸਿਰੀ ੧, ੩੦, ੧ : ੨ (24) 
“ਬੂੰਦ ਵਿਹੂਣਾ ਚਾਤ੍ਰਿਕੋ ਕਿਉ ਕਰਿ ਤ੍ਰਿਪਤਾਵੈ। ” (ਖਾਲੀ, ਵਿਛੁੜਿਆ ਹੋਇਆ) 
- ਜੈਤ ੫, ਵਾਰ ੧੨ : ੨ (708) 
“ਭਗਤਿ ਵਿਹੂਣਾ ਸਭੁ ਜਗੁ ਭਰਮਿਆ ਅੰਤਿ ਗਇਆ ਪਛੁਤਾਨਿਆ। ” (ਸਖਣਾ) 
- ਸੂਹੀ ੩, ਛੰਤ ੨, ੩ : ੪ (768) 


ਵਿਹੂਣਿਆ --- ਸਖਣਾ/ਖਾਲੀ (ਹੋਣ ਕਰਕੇ), ਬਿਨਾਂ, ਬਾਝੋ” 
“ਭਗਤੀ ਨਾਮ ਵਿਹੂਣਿਆ ਆਵਹਿ ਵੰਵਹਿ ਪੂਰ। ” 
- ਸਿਰੀ ੫, ੮੪, ੩ : ੩ (47) 


“ਗਿਆਨ ਵਿਹੂਣੀ ਪਿਰ ਮੁਤੀਆ ਪਿਰਮੁ ਨ ਪਾਇਆ ਜਾਇ। ”” 
- ਸਿਰੀ ੩, ੬੧, ੩ : ੧ (38) 


ਵਿਹੂਣ) ---- ਵਿਰਵੀ', ਬਾਝ 
““ਸੁਭਰ ਕਪੜ ਭੋਗ ਨਾਨਕ ਪਿਰੀ ਵਿਹੂਣ) ਤਤੀਆ। ”” 
- ਮਾਰੂ ੫, ਵਾਰ ੨੨ਸ, ੫, ੩ : ੩ (1102) 
ਵਿਹੂਣੀਆ - ਖਾਲੀ, ਸਖਣੀ, ਬਿਨਾਂ 
“ਨਾਨਕ ਨਾਮ ਵਿਹੂਣੀਆ ਨਿਮੁਣੀਆਦੀ ਦੇਹ। ”” 
- ਮਾਰੂ ੫, ਵਾਰ ੨੦ਸ, ੫, ੩ : ੨ (1101) 


“ਨਾਮ ਵਿਹੂਣੇ ਕਿਆ ਗਣੀ ਜਿਸੁ ਹਰਿ ਗੁਰ ਦਰਸੁ ਨ ਹੋਇ।” 
- ਸਿਰੀ ੧, ਅਸ ੧੫, ੬ : ੩ (63) 


<<= ਵਿਕ ਜਾਂਦੇ ਹਨ 
“ਇਕਿ ਗੁਣ ਵਿਹਾਝਹਿ ਅਉਗਣ ਵਿਕਣਹਿ ਗੁਰ ਕੈ ਸਹਜਿ ਸੁਭਾਇ। ” 
- ਆਸਾ ੩, ਅਸ ੩੧, ੭ : ੧ (427) 
“ਗੁਣ ਸੰਗੂਹਿ ਅਵਗਣ ਵਿਕਣਹਿ ਆਪੈ ਆਪੁ ਪਛਾਣੈ। ” (ਭਾਵ ਦੂਰ ਹੋ ਜਾਂਦੇ 
ਹਨ) 
- ਵਡ ੩, ਛੰਤ ੨, ੧ : ੪ (568) 





4001 


“ਸਤਿਗੁਰੁ ਪੁਰਖੁ ਮਿਲਾਇ ਅਵਗਣਿ ਵਿਕਣਾ ਗੁਣ ਰਤਾ ਬਲਿਰਾਮ ਜੀਉ। ” (ਦੂਰ 
ਕਰ ਦੇਵਾਂ, ਤਿਆਗ ਦੇਵਾ) 
- ਸੂਹੀ ੪, ਛੰਤ ੧, ੧ : ੧ (772) 
ਵਿਕਨ ਨਾਲ, ਭਾਵ ਦੂਰ ਹੋਣ ਨਾਲ 
“ਅਵਗਣ ਵਿਕਣਿ ਪਲ੍ਰਨਿ ਗੁਣ ਕੀ ਸਾਝ ਕਰੰਨ੍। ” 
- ਸ਼ੂਹੀ ੩, ਅਸ ੩, ੨੫ : ੨ (756) 


- ਮਾਝ ੫, ੩੭, ੩ : ੨ (105) 


ਬਹੁਤ ਭਿਆਨਕ, ਡਰਾਉਣੀ 
“ਓਇ ਫਿਰਿ ਫਿਰਿ ਜੋਨਿ ਭਵਾਈਅਹਿ ਵਿਚਿ ਵਿਸਟਾ ਕਰਿ ਵਿਕਰਾਲ। ”” 
- ਸਿਰੀ ੪, ੬੬, ੩ : ੨ (40) 
ਡਰਾਉਣਾ 
“ਰਾਖੁ ਰਾਖੁ ਸਰਣਿ ਪਰ੍ਭ ਅਪਨੀ ਅਗਨਿ ਸਾਗਰ ਵਿਕਰਾਲਾ। ” 
- ਆਸਾ ੫. ੩੦, ੨ : ੧ (378) 


ਡਰਾਉਣੀ 
“ਮਨ ਕਰਹਲਾ ਤੂੰ ਚੰਚਲਾ ਚਤੁਰਾਈ ਛਡਿ ਵਿਕਰਾਲਿ। ” 


- ਗਉ ੪, ਕਰ ੨, ੬ : ੧ (235) 
ਡਰਾਉਣਾ 
“ਖੁਧਿਆ ਤ੍ਰਿਸਨਾ ਨਿੰਦਾ ਬੁਰੀ ਕਾਮੁ ਕ੍ਰੋਧੁ ਵਿਕਰਾਲੁ । ? 
- ਮਲਾ ੧, ਵਾਰ ੧ਸ, ੩, ੧: ੭ (1279) 
(1) ਖਰੀਦ ਲਏ 
“ਇਹੁ ਤਨੁ ਵੇਚੀ ਬੈ ਕਰੀ ਜੇ ਕੋ ਲਏ ਵਿਕਾਇ। ”” 
- ਸੂਹੀ ੧, ੭, ੪ : ੧ (730) 
(2) ਵਿਕਦਾ ਹੈ 
“ਨਾ ਇਹ ਮਾਰੀ ਨ ਮਰੈ ਨਾ ਇਹ ਹਟਿ ਵਿਕਾਇ। ”” 
- ਬਿਲਾ ੪, ਵਾਰ ੧੦ਸ, ੩, ੨ : ੨ (853) 


“ਰਸਨ ਰਸਾਏ ਨਾਮਿ ਤਿਸਾਏ ਗੁਰ ਕੈ ਸਬਦਿ ਵਿਕਾਣੇ। ”” 
- ਧਨਾ ੧, ਛੰਤ ੨, ੪ : ੩ (688) 


“ਖੰਭ ਵਿਕਾਂਦੜੇ ਜੇ ਲਹਾਂ ਘਿੰਨਾ ਸਾਵੀ ਤੋਲਿ। ? 

- ਸਲੋ ੫, ੨੧ : ੧ (1426) 
(1) ਮਾੜੇ ਵਿਚਾਰ, ਮੰਦ ਭਾਵਨਾ 
“ਜਿਤੁ ਖਾਂਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ । ? 





4002 


- ਸਿਰੀ ੧, ੭, ੧": ੨ (16) 
“ਹੋਇ ਕੁਚੀਲੁ ਰਹਾ ਮਲੁਧਾਰੀ ਦੁਰਮਤਿ ਮਤਿ ਵਿਕਾਰ।  (ਭੈੜਾਪਣ) 
- ਮਾਝ ੧, ਵਾਰ ੪ਸ, ੧, ੧ : ੫ (139) 
(2) ਮਾੜੇ, ਖਰਾਬ, ਵਿਅਰਥ 
“ਸਭਿ ਰਸ ਭੋਗਣ ਬਾਦਿ ਹਹਿ ਸਭਿ ਸੀਗਾਰ ਵਿਕਾਰ। ”? 
- ਸਿਰੀ ੧, ੧੩, ੫ : ੧ (19) 
“ਗਾਲੀ ਬਿਆ ਵਿਕਾਰ ਨਾਨਕ ਧਣੀ ਵਿਹੂਣੀਆ। ” (ਵਿਅਰਥ) 
- ਗਉ ੫. ਵਾਰ ੧੪ਸ, ੫, ੧: ੨ (321) 
(3) ਬੁਰਾਈਆਂ 
“ਗੁਣਵੰਤੀ ਸਚੁ ਪਾਇਆ ਤ੍ਰਿਸਨਾ ਤਜਿ ਵਿਕਾਰ। ? 
- ਸਿਰੀ ੩, ੫੯, ੧ : ੧ (36) 
(4) ਬੁਰੇ ਬਣੇ 
“ਹਮ ਨੀਚ ਮੈਲੇ ਅਤਿ ਅਭਿਮਾਨੀ ਦੂਜੈ ਭਾਇ ਵਿਕਾਰ। ” 
- ਆਸਾ ੩, ਅਸ ੩੧, ੨ : ੧ (427) 


ਵਿਕਾਰਾ ---- ਬੁਰਾਈ, ਮੰਦ ਕਰਮ 
“ਪੰਡਿਤ ਹਰਿ ਪੜੁ ਤਜਹੁ ਵਿਕਾਰਾ। ? 
- ਗਉ ੩, ਅਸ ੨, ੧" : ੧ (229) 


ਵਿਕਾਰਿ ਬੁਰਾਈ ਵਿਚ 
“ਝੁਠ ਵਿਕਾਰਿ ਜਾਗੈ ਹਿਤ ਚੀਤੁ । ” 


- ਗਉਂ ੧, ੭, ੧: ੨ (153) 


-<<= (1) ਬੁਰਾਈ ਵਾਲੀ, ਭੈੜੀ, ਮੰਦੀ 
“ਦਿਸਟਿ ਵਿਕਾਰੀ ਨਾਹੀ ਭਉ ਭਾਉ। ?” 
- ਗਉ ੧, ੭, ੨: ੩ (153) 
(2) ਬੁਰਾਈਆਂ/ਵਿਕਾਰਾਂ ਦਾ 
“ਸਗਲ ਵਿਕਾਰੀ ਹਾਰੁ ਪਰੋਇ। ”” 
- ਗਉਂ ੧, ਅਸ ੪, ੩ : ੨ (222) 
“ਪੁਤ ਕਲਤ੍ਹ ਨ ਸੰਗਿ ਸੋਭਾ ਹਸਤ ਘੋਰਿ ਵਿਕਾਰੀ। ” (ਵਿਕਾਰਾਂ ਦੇ ਭਾਵ ਐਸ਼ ਦੇ) 
- ਬਿਹਾ ੫, ਛੰਤ ੯, ੧ : ੫ (547) 
(3) ਵਿਕਾਰਾਂ ਵਾਲੇ, ਬੁਰੇ 
“ਕੋਧੁ ਬਿਨਾਸੈ ਸਗਲ ਵਿਕਾਰੀ। ”” 
- ਗਉ ੧, ਅਸ ੧੧, ੪ : ੨ (225) 
(4) ਵਿਕਾਰ ਨੂੰ, ਬੁਰਾਈ ਨੂੰ 
“ਗੁਰ ਸਬਦੀ ਮਨੁ ਨਿਰਮਲਾ ਹਉਮੈ ਛਡਿ ਵਿਕਾਰੀ । ? 
- ਗੂਜ ੩, ਵਾਰ ੩ : ੪ (509) 


- ਸਿਰੀ ੧, ੧੭, ੨ : ੨ (20) 
ਤ੍ਰੈ ਗੁਣ ਸਭਾ ਧਾਤੁ ਹੈ ਦੂਜਾ ਭਾਉ ਵਿਕਾਰੁ। ” (ਰੋਗ, ਬੁਰਾ) 





4003 


- ਸਿਰੀ ੩, ੫੧, ੨ : ੧ (33) 
“ਕਰਮ ਧਰਮ ਸੁਚ ਸੰਜਮ ਕਰਹਿ ਅੰਤਰਿ ਲੋਭੁ ਵਿਕਾਰੁ। ” (ਖੋਟੇ ਕੰਮ) 
- ਬਿਹਾ ੪, ਵਾਰ ੯ਸ, ੩, ੨ : ੪ (552) 
“ਫਰੀਦਾ ਦੁਖੁ ਸੁਖੁ ਇਕੁ ਕਰਿ ਦਿਲ ਤੇ ਲਾਹਿ ਵਿਕਾਰੁ । (ਮੰਦ ਭਾਵਨਾ) 
- ਸਲੋ ਫਰ, ੧੦੯ : ੧ (1383) 
(2) ਬੇਅਰਥ, ਨਿਕੰਮਾ 
“ਸੂਹਾ ਰੰਗ ਵਿਕਾਰੁ ਹੈ ਕੰਤੁ ਨ ਪਾਇਆ ਜਾਇ। ”” 
- ਸੂਹੀ ੩, ਵਾਰ ੩ਸ, ੩, ੨ : ੧ (786) 
“ਸੇਜੈ ਕੰਤੁ ਨ ਆਇਆ ਏਵੈ ਭਇਆ _ਵਿਕਾਰੁ । ? 
- ਸੂਹੀ ੩, ਵਾਰ ੬ਸ, ੩, ੨ :੨ (788) 


““ਅਜੁ ਕਲਿ ਕਰਦਿਆ ਕਾਲੁ ਬਿਆਪੈ ਦੂਜੈ ਭਾਇ ਵਿਕਾਰੋ । ? 
- ਵਡ ੧, ਅਲਾ ੪, ੨ : ੬ (581) 


“ਹਉ ਭਾਲਿ ਵਿਕੁੰਨੀ ਹੋਈ।” 
- ਮਾਝ ੧, ਵਾਰ ੧੬ਸ, ੧, ੧ : ੩ (145) 


ਕਦਮ 
“ਕੁਮਿਤ੍ਰਾ ਸੇਈ ਕਾਂਢੀਅਹਿ ਇਕ ਵਿਖ ਨ ਚਲਹਿ ਸਾਥਿ। ” 
- ਗਉ ੫. ਵਾਰ ੩ਸ, ੫, ੨ : ੨ (318) 


- ਗਉਂ ੪, ਵਾਰ ੨੭ : ੩ (315) 


- ਜਪੁ ੧, ੩ : ੪ (2) 


“ਇਕਿ ਕੁਚਲ ਕੁਚੀਲ ਵਿਖਲੀਪਤੇ ਨਾਵਹੁ ਆਪਿ ਖੁਆਏ।” 
- ਆਸਾ ੩, ਅਸ ੩੨, ੫ : ੧ (427) 


੭ 
“ਹਰਿ ਕਾ ਮਾਰਗੁ ਸਦਾ ਪੰਥੁ ਵਿਖੜਾ ਕੋ ਪਾਏ ਗੁਰ ਵੀਚਾਰਾ। ”? 
- ਸੋਰ ੩, ੩, ੪ : ੧ (600) 


(1) ਵੇਖ ਖਾਂ, ਵੇਖ ਲੈ (ਸ਼ਬਦਾਰਥ, ਦਰਪਣ); ਵਖਾ (ਨਿਰਣੈ); ਵਿਸਾ ਮਾਤ, ਕਣ 
ਮਾਤ੍ਰ (ਮਹਾਨਕੋਸ਼) 
““ਝਝੈ ਕਦੇ ਨ ਝੂਰਹਿ ਮੂੜੇ ਸਤਿਗੁਰ ਕਾ ਉਪਦੇਸੁ ਸੁਣਿ ਤੂੰ ਵਿਖਾ। ” 

- ਆਸਾ ੩, ਪਟੀ ੧੩ : ੧ (435) 
(2) ਕਦਮ, ਪੈਰ 





4004 


“ਧਨੁ ਧੰਨੁ ਸੁਹਾਵਾ ਸੋ ਸਰੀਰੁ ਥਾਨੁ ਹੈ ਜਿਥੈ ਮੇਰਾ ਗੁਰੁ ਧਰੇ ਵਿਖਾ। ” 
- ਸੋਰ ੪, ਵਾਰ ੧੯ : ੫ (650) 
(3) ਵੇਖਾਂ, ਦੇਖਾਂ 
“ਦੁਰਜਨ ਸੇਤੀ ਨੇਹੁ ਰਚਾਇਓ ਦਸਿ ਵਿਖਾ ਮੈ ਕਾਰਣੁ ।”? 
- ਰਾਮ ੫. ਵਾਰ ੬ਸ, ੫, ੧ : ੩ (959) 


“ਜੇ ਇਕ ਵਿਖ ਅਗਾਹਾ ਭਰੇ ਤਾਂ ਦਸ ਵਿਖਾਂ ਪਿਛਾਹਾ ਜਾਇ। ”” 
- ਸਾਰ ੪, ਵਾਰ ੨੩ਸ, ੪, ੨ : ੪ (1246) 
ਵਿਖਾਲਣਿਆ - ਵਿਖਾਲਦਾ ਹੈ, ਦਿਖਾਉਂਦਾ ਹੈ 
“ਨਾਨਕ ਨਾਮੁ ਵਸੈ ਘਟ ਅੰਤਰਿ ਆਪੇ ਵੇਖਿ ਵਿਖਾਲਣਿਆ। ”” 
- ਮਾਝ ੩, ਅਸ ੨੭, ੮ : ੩ (125) 
ਵਿਖਾਲਿਆ -= ਦਿਖਾ ਦਿੱਤਾ 
“ਸਤਿਗੁਰਿ ਪੁਰਖਿ ਵਿਖਾਲਿਆ ਮਸਤਕਿ ਧਰਿ ਕੈ ਹਥੁ ਜੀਉ। ” 
- ਸਿਰੀ ੫, ਅਸ ੨੯, ੯ : ੩ (73) 


“ਜਿਸੁ ਆਪਿ ਵਿਖਾਲੇ ਸੁ ਵੇਖੈ ਸੋਈ। ? 


- ਮਾਝ ੩, ਅਸ ੨੭, ੮ : ੨ (125) 
“ਆਆਪੇ ਉਝੜਿ ਪਾਇਦਾ ਪਿਆਰਾ ਆਪਿ ਵਿਖਾਲੇ ਰਾਹੁ। ” (ਦਿਖਾਉਂਦਾ ਹੈ) 


- ਸੋਰ ੪, ੧, ੨ : ੨ (604) 


ਜ਼ਹਿਰ, ਬਿਖ 
“ਵਿਖੁ ਵਿਚਿ ਅੰਮ੍ਰਿਤੁ ਪੁਗਟਿਆ ਕਰਮਿ ਪੀਆਵਣਹਾਰੁ । ” 
- ਸੋਰ ੪, ਵਾਰ ੧੦ਸ, ੩, ੨ : ੫ (646) 


- ਸਿਰੀ ੪, ਵਾਰ ੨ : ੨ (83) 
ਵਿਗਸਿਆ --- ਖਿੜਿਆ ਹੈ, ਪ੍ਰਸੰਨ ਹੋਇਆ ਹੈ, ਅਨੰਦਿਤ ਹੋਇਆ 
“ਮਨੁ ਤਨੁ ਸਾਚਿ ਵਿਗਸਿਆ ਕੀਮਤਿ ਕਹਣੁ ਨ ਜਾਇ।” 
- ਸਿਰੀ ੧, ਅਸ ੯, ੩ : ੨ (58) 
“ਗੁਰਮੁਖਿ ਕਮਲੁ ਵਿਗਸਿਆ ਸਭੁ ਆਤਮ ਬ੍ਹਮ ਪਛਾਨੁ। ” (ਖਿੜਿਆ) 
- ਸਲੋ ੩, ੫੦ : ੩ (1419) 


ਖਿੜੀ, ਖੁਸ਼ ਹੋਈ 
“ਦੇਖਿ ਪਿਰੁ ਵਿਗਸੀ ਅੰਦਰਹੁ ਸਰਸੀ ਸਚੈ ਸਬਦਿ ਸੁਭਾਏ । ? 





4005 


- ਆਸਾ ੩, ਛੰਤ ੬, ੨ : ਪ (439) 
ਵਿਗਸੀਆ --- ਖੁਸ਼ ਹੋਇਆ, ਖਿੜ ਗਿਆ 
“ਹਉ ਸਤਿਗੁਰੁ ਵੇਖਿ ਵਿਗਸੀਆ ਹਰਿ ਨਾਮੇ ਲਗਾ ਪਿਆਰੁ । ” 
- ਸੂਹੀ ੪, ਅਸ ੨, ੨ : ੧ (758) 
ਵਿਗਸੀਐ --- ਖੁਸ਼ ਹੋਈਦਾ ਹੈ 
“ਪੁਤਾ ਦੇਖਿ ਵਿਗਸੀਐ ਨਾਰੀ ਸੇਜ ਭਤਾਰ। ” 
- ਸਿਰੀ ੧, ਅਸ ੧੬, ੫ : ੧ (63) 
ਵਿਗਸੀਤਾ --- ਖੁਸ਼ ਹੁੰਦਾ ਹੈ 
“ਸਭ ਕਿਛੁ ਜਾਣੈ ਕਰੇ ਆਪਿ ਆਪੇ ਵਿਗਸੀਤਾ। ” 
- ਗੂਜ ੩, ਵਾਰ ੪ : ੫ (510) 
ਖੁਸ਼ ਹੋਇਆ 
“ਮਨਿ ਚਿੰਦੜਿਆ ਫਲੁ ਪਾਇਆ ਮੇਰੇ ਗੋਵਿੰਦਾ ਗੁਰੁ ਪੂਰਾ ਵੇਖਿ ਵਿਗਸੁ ਜੀਉ। ” 
- ਗਉਂ ੪, ੬੬, ੩ : ੨ (173) 


“ਹਰਿ ਨਾਮੋ ਹਰਿ ਨਾਮੁ ਦ੍ਿੜਾਏ ਜਪਿ ਹਰਿ ਹਰਿ ਨਾਮੁ ਵਿਗਸੇ ਰਾਮ।” 
- ਵਡ ੪, ਛੰਤ ੧, ੨ : ੨ (572) 


- ਸਿਰੀ ੪, ਵਾਰ ੫ : ੩ (84) 


(1) ਖੁਸ਼ ਹੁੰਦਾ ਹੈ, ਪ੍ਰਸੰਨ ਹੁੰਦਾ ਹੈ 
“ਨਾਨਕ ਵਿਗਸੈ ਵੇਪਰਵਾਹੁ । ? 


- ਜਪੁ ੧, ੩ : ੧੪ (2) 
(2) ਖਿੜਦਾ ਹੈ 
“ਮੇਰਾ ਮਾਤ ਪਿਤਾ ਗੁਰੁ ਸਤਿਗੁਰੁ ਪੂਰਾ ਗੁਰ ਜਲ ਮਿਲਿ ਕਮਲੁ ਵਿਗਸੈ ਜੀਉ। ” 
(ਹਿਰਦੇ ਰੂਪੀ ਕਮਲ) 
- ਮਾਝ ੪, ੨, ੩ : ੩ (94) 


“ਅਅਹੰਕਾਰਿ ਮੁਏ ਸੇ ਵਿਗਤੀ ਗਏ ਮਰਿ ਜਨਮਹਿ ਫਿਰਿ ਆਵਹਿ। ” 

- ਮਾਰੂ ੩, ਵਾਰ ੯ : ੫ (1089) 
ਵਿਗੜਿਆ - ਖਰਾਬ ਹੋਇਆ 
“ਪ੍ਰਹਿਲਾਦੁ ਆਪਿ ਵਿਗੜਿਆ ਸਭਿ ਚਾਟੜੇ _ਵਿਗਾੜੈ । ” 

- ਭੈਰ ੩, ੨੦, ੩ : ੨ (1133) 


“ਵਾਲ ਨ ਵਿੰਗਾ ਹੋਆ। ? (ਮੁਹਾਵਰਾ, ਕੋਈ ਤਕਲੀਫ ਨ ਹੋਣੀ) 
- ਸੋਰ ੫, ੫੭, ੧ : ੨ (623) 





4006 


ਖੁਸ਼ ਹੁੰਦਾ ਹੈ 
“ਹਸਤੀ ਘੋੜੇ ਦੇਖਿ ਵਿਗਾਸਾ। ” 
- ਗਉਂ ੫, ੭੧, ੨ : ੧ (176) 
ਖੁਸ਼ੀ ਮਿਲਦੀ ਹੈ 
“ਅਸਟ ਧਾਤੁ ਪਾਤਿਸਾਹ ਕੀ ਘੜੀਐ ਸਬਦਿ ਵਿਗਾਸਿ। ”” 
- ਸਿਰੀ ੧, ਅਸ ੧੩, ੪ : ੨ (61) 
“ਕੂੜਿ ਕਮਾਣੇ ਕੂੜੋ ਹੋਵੈ ਨਾਨਕ ਸਿਫਤਿ ਵਿਗਾਸਿ। ” 
- ਆਸਾ ੧, ਵਾਰ ੨੨ਸ, ੨, ੩ : ੫ (474) 


ਪ੍ਰਕਾਸ਼ਮਾਨ ਕੀਤਾ 
“ਦੀਪਕੁ ਸਬਦਿ ਵਿਗਾਸਿਆ ਰਾਮ ਨਾਮੁ ਉਰ ਹਾਰੁ। ” 
- ਸਿਰੀ ੧, ਅਸ ੨, ੫ : ੩ (54) 
“ਹਰਿ ਹਰਿ ਆਰਾਧਿਆ ਗੁਰ ਸਬਦਿ ਵਿਗਾਸਿਆ ਬੀਜਾ ਅਵਰੁ ਨ ਕੋਇ ਜੀਉ। ”? 
- ਆਸਾ ੪, ਛੰਤ ੧੨, ੩ : ੨ (446) 
“ਮੇਰਾ ਮਨੁ ਤਨੁ ਸਬਦਿ ਵਿਗਾਸਿਆ ਜਪਿ ਅਨਤ ਤਰੰਗਾ। ” (ਖਿੜਿਆ) 
- ਆਸਾ ੪, ਛੰਤ ੧੫, ੩ : ੩ (449) 


ਖਿੜ ਗਈ, ਖੁਸ਼ ਹੋਈ 
“ਗੁਰ ਸਬਦਿ ਵਿਗਾਸੀ ਸਹੁ ਰਾਵਾਸੀ ਫਲੁ ਪਾਇਆ ਗੁਣਕਾਰੀ । ”” 
- ਧਨਾ ੧, ਛੰਤ ੩, ੫ : ੫ (690) 


ਖੁਸ਼ ਹੁੰਦੇ ਹਨ, ਖਿੜ ਜਾਂਦੇ ਹਨ 
“ਨਾਰੀ ਦੇਖਿ ਵਿਗਾਸੀਅਹਿ ਨਾਲੇ ਹਰਖੁ ਸੁ ਸੋਗੁ । ” 
- ਸਿਰੀ ੧, ਅਸ ੧੫, ੩ : ੨ (63) 


(1) ਅਨੰਦ 
“ਨਾਨਕ ਭਗਤਾ ਸਦਾ ਵਿਗਾਸੁ । ” 
- ਜਪੁ ੧, ੮ : ੫ (2) 
(2) ਪ੍ਰਕਾਸ਼, ਚਾਣਨਾ 
“ਅਠਸਠਿ ਤੀਰਥ ਕਾ ਮੁਖਿ ਟਿਕਾ ਤਿਤੁ ਘਟਿ ਮਤਿ ਵਿਗਾਸੁ । ” 
- ਸਿਰੀ ੧, ੮, ੧: ੨ (17) 


“ਜਿਸ ਕਉ ਰਿਦੈ ਵਿਗਾਸੁ ਹੈ ਭਾਉ ਦੂਜਾ ਨਾਹੀ। ” 


- ਗਉਂ ੪, ੫੨, ੪ : ੧ (168) 


<ਵਡਭਾਗੀ ਹਰਿ ਪਾਇਆ ਜਨ ਨਾਨਕ ਨਾਮਿ ਵਿਗਾਸੇ। ” 
- ਸੂਹੀ ੪, ਛੰਤ ੫, ੧ : ੪ (776) 


“ਪ੍ਹਲਾਦਿ ਸਭਿ ਚਾਟੜੇ ਵਿਗਾਰੇ। ” 
- ਭੈਰ ੩, ਅਸ ੧, ੪ : ੧ (1154) 


ਵਿਗਾੜਹ ---- ਵਿਗਾੜਦੇ ਹਾਂ, ਖਰਾਬ ਕਰਦੇ ਹਾਂ 





4007 


“ਅਸੀ ਬੋਲਵਿਗਾੜ ਵਿਗਾੜਹ ਬੋਲ। ? 

- ਸਿਰੀ ੧, ੩੦, ੩ : ੧ (25) 
ਖਰਾਬ ਕਰਦੇ ਹਾਂ 
“ਮਨਮੁਖ ਮਰਹਿ ਮਰਿ ਮਰਣੁ ਵਿਗਾੜਹਿ। ”” 

- ਆਸਾ ੩. ੪੫, ੧ : ੧ (362) 


ਖਰਾਬ ਕਰਕੇ, ਵਿਗਾੜਕੇ 
“ਰਤਨ ਵਿਗਾੜਿ ਵਿਗੋਏ ਕੁਤੰ)ੈ ਮੁਇਆ ਸਾਰ ਨ ਕਾਈ। ”? 
- ਆਸਾ ੧, ੩੯, ੨ : ੨ (360) 


ਖਰਾਬ ਕਰ ਲਿਆ 
“ਮਨਮੁਖ ਮਰਹਿ ਅਹੰਕਾਰਿ ਮਰਣੁ ਵਿਗਾੜਿਆ। ? 
- ਸਿਰੀ ੪, ਵਾਰ ੧੧ਸ, ੩, ੧ : ੫ (86) 


ਵਿਗਾੜ ਲਏ 
“ਫਾਥਾ ਚੁਗੈ ਨਿਤ ਚੋਗੜੀ ਲਗਿ ਬੰਧੁ ਵਿਗਾੜੀ। ? 
- ਮਾਰੂ ੧, ਅਸ ੪, ੬ : ੨ (1011) 
ਖਰਾਬ ਕੀਤੇ 
“ਪ੍ਰਹਿਲਾਦੁ ਆਪਿ ਵਿਗੜਿਆ ਸਭਿ ਚਾਟੜੇ ਵਿਗਾੜੇ। ” 
- ਭੈਰ ੩, ੨੦, ੩ : ੨ (1133) 
ਖੁਆਰ ਹੋਣਾ, ਖਰਾਬ ਹੋਣਾ 
““ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ। ” 
- ਸਿਰੀ ੧, ੪, ੩ 2 ੨ (15) 
ਖੁਆਰ (ਖਰਾਬ) ਹੋਈਦਾ ਹੈ 
“ਬਾਹਰਿ ਢੂੰਢਿ ਵਿਗੁਚੀਐ ਘਰ ਮਹਿ ਵਸਤੁ ਸੁਥਾਇ। ” 
- ਸਿਰੀ ੧, ਅਸ ੧੫, ੪ : ੨ (63) 
ਖੁਆਰ ਹੁੰਦਾ ਹੈ 
“ਓਨਾ ਦੀ ਰੀਸ ਕਰੇ ਸੁ ਵਿਗੁਚੈ ਜਿਨ ਹਰਿ ਪ੍ਰਭੁ ਹੈ ਰਖਵਾਰਾ। ” 
- ਸੋਰ ੩, ਅਸ ੧, ੫ : ੩ (638) 
ਤਬਾਹ ਹੋਇਆ, ਬਰਬਾਦ ਹੋਇਆ, ਖੁਆਰ ਹੋਇਆ 
“ਨਾਮੁ ਵਿਸਾਰਿ ਅੰਤਿ ਵਿਗੁਤਾ। ” 
- ਮਾਝ ੩, ਅਸ ੫, ੬ : ੨ (112) 
“ਮਨਮੁਖੁ ਨਿੰਦਾ ਕਰਿ ਕਰਿ ਵਿਗੁਤਾ। ”” 


- ਮਾਰੂ ੩, ਸੋਲਾ ੩, ੮ : ੧ (1046) 


ਖਰਾਬ ਹੋਈ 
“ਕੂੜਿ ਵਿਗੁਤੀ ਤਾ ਪਿਰਿ ਮੁਤੀ ਸਾ ਧਨ ਮਹਲੁ ਨ ਪਾਈ। ” 

- ਗਉ ੩, ਛੰਤ ੧, ੩ : ੪ (244) 
“ਝੁਠਿ ਵਿਗੁਤੀ ਤਾ ਪਿਰ ਮੁਤੀ ਕੁਕਹ ਕਾਹ ਸਿ ਫੁਲੇ । ” 





4008 


- ਤੁਖਾ ੧, ਬਾਰਾ ੧੧ : ੩ (1108) 
ਵਿਗੁਤੀਆ --- ਖਰਾਬ (ਤਬਾਹ) ਕਰ ਦਿੱਤਾ ਹੈ 
“ਦੇਹ ਕੰਚਨ ਵੇਵੰਨੀਆ ਇਨਿ ਹਉਮੈ ਮਾਰਿ ਵਿਗੁਤੀਆ। ” 
- ਸੂਹੀ ੪, ਛੰਤ ੬, ੧ : ੨ (776) 


“ਦਯਿ ਵਿਗੋਏ ਫਿਰਹਿ ਵਿਗੁਤੇ ਫਿਟਾ ਵਤੈ ਗਲਾ । ”” 
- ਮਾਝ ੧, ਵਾਰ ੨੬ਸ, ੧, ੧ : ੧੧ (150) 
“ਧੋਹਿ ਨ ਚਲੀ ਖਸਮ ਨਾਲਿ ਲਬਿ ਮੋਹਿ ਵਿਗੁਤੇ । (ਬਰਬਾਦ ਹੋਏ) 
- ਗਉ ੫, ਵਾਰ ੧੨ : ੧ (321) 
“ਸਿੰਮ੍ਰਿਤਿ ਸਾਸਤ ਨ ਸੋਧਨੀ ਮਨਮੁਖ ਵਿਗੁਤੇ। ” (ਨਾਸ ਹੋਏ) 
- ਮਾਰੂ ੩, ਵਾਰ ੧੯ : ੩ (1093) 
--- ਖਰਾਬ ਹੁੰਦੇ ਹਨ, ਖੁਆਰ ਹੁੰਦੇ ਹਨ 
“ਅਠਸਠਿ ਤੀਰਥ ਭਰਮਿ ਵਿਗੂਚਹਿ ਕਿਉ ਮਲੁ ਧੋਪੈ ਪਾਪੈ। ” 
- ਮਾਰੂ ੧, ਅਸ ੭, ੩ : ੪ (1013) 
“ਮਾਇਆ ਕਾਰਣਿ ਰੋਇ ਵਿਗੂਚਹਿ ਧ੍ਰਿਗੁ ਜੀਵਣੁ ਸੰਸਾਰਾ ਹੇ। ” 
- ਮਾਰੂ ੧, ਸੋਲਾ ੭, ੮ : ੩ (1027) 
ਖਰਾਬ ਹੁੰਦੇ ਹਨ, ਖੁਆਰ ਹੁੰਦੇ ਹਨ 
“ਮਨਮੁਖੁ ਲਹਰਿ ਘਰੁ ਤਜਿ ਵਿਗੂਚੈ ਅਵਰਾ ਕੇ ਘਰ ਹੇਰੈ। ” 
- ਮਾਰੂ ੧, ਅਸ ੭, ੧ : ੧ (1012) 
ਵਿਗੂਤਾ - ਖੁਆਰ ਹੋਇਆ 
“ਮੇਰਾ ਮੇਰਾ ਕਰਿ ਕਰਿ ਵਿਗੂਤਾ। ” 
- ਆਸਾ ੩, ੪੫, ੧ : ੩ (362) 


“ਦੁਰਮਤਿ ਘਣੀ ਵਿਗੂਤੀ ਭਾਈ ਦੂਜੈ ਭਾਇ ਖੁਆਈ। ” 
- ਸੋਰ ੧, ਅਸ ੨, ੩ : ੧ (635) 


“ਧੰਧਾ ਮੁਆ ਵਿਗੂਤੀ ਮਾਇਆ। ” 


- ਰਾਮ ੧, ਓਅੰ ੪੩ : ੪ (936) 

ਖਰਾਬ ਹੋਏ 
“ਕਾਮਿ ਕ੍ਰੋਧਿ ਅਹੰਕਾਰਿ ਵਿਗੂਤੇ। ” (ਭਾਵ ਫਸੇ) 

- ਆਸਾ ੫. ੭੩, ੧ : ੧ (388) 

ਵਿਗੋਇਆ -- ਖਰਾਬ ਕੀਤਾ, ਗਵਾ ਲਿਆ 

“ਅਵਰ ਮਰਤ ਮਾਇਆ ਮਨੁ ਤੋਲੇ ਤਉ ਭਗ ਮੁਖਿ ਜਨਮੁ ਵਿਗੋਇਆ। ”” 

- ਸਿਰੀ ਬੇਣੀ, ੧, ੩ : ੪ (93) 
(ਮਹਾਨ ਕੋਸ਼ ਨੇ ਅਰਥ “ਨਿੰਦਤ ਕੀਤਾ” ਕੀਤਾ ਹੈ) 
ਖਰਾਬ ਹੁੰਦੀ ਹੈ, ਖੁਆਰ ਹੁੰਦੀ ਹੈ 
“ਸਬਦਿ ਲਗੇ ਤਿਨ ਬੁਝਿਆ ਦੂਜੈ ਪਰਜ ਵਿਗੋਈ। ” 





4009 


- ਵਡ ੩, ੩, ੧ : ੨ (559) 


(1) ਗੁਆਚੇ ਹੋਏ, ਖੁੰਝੇ ਹੋਏ 
“ਦਯਿ ਵਿਗੋਏ ਫਿਰਹਿ ਵਿਗੁਤੇ ਫਿਟਾ ਵਤੈ ਗਲਾ । ” 
- ਮਾਝ ੧, ਵਾਰ ੨੬ਸ, ੧, ੧ : ੧੧ (150) 
(2) ਖਰਾਬ ਕੀਤੇ 
“ਰਤਨ ਵਿਗਾੜਿ ਵਿਗੋਏ ਕੁਤਹ ਮੁਇਆ ਸਾਰ ਨ ਕਾਈ। ” 
- ਆਸਾ ੧, ੩੯, ੨ : ੨ (360) 
(ਕੋਸ਼ ਅਰਥ “ਗੁਆਚੇ, ਰੁਲੇ” ਕਰਦਾ ਹੈ) 
ਵਿਗੋਵਹੀ ---- ਖਰਾਬ ਕਰਦੇ ਹਨ 
“ਇਕਿ ਅਗਨਿ ਜਲਾਵਹਿ ਅੰਗੁ ਆਪੁ ਵਿਗੋਵਹੀ। ” 
- ਮਲਾ ੧, ਵਾਰ ੧੫ : ੬ (1285) 


“ਮਨ ਹਰਿ ਕੀਚੈ ਅੰਤਿ ਵਿਗੋਵੈ । ”? 
- ਆਸਾ ੧, ੨੩, ੧" : ੨ (356) 
“ਭੋਗਹੁ ਰੋਗ ਸੁ ਅੰਤਿ ਵਿਗੋਵੈ। ” (ਖੁਆਰ ਹੋਣਾ) 
- ਮਾਰੂ ੧, ਸੋਲਾਂ ੧੪, ੭ : ੨ (1034) 


ਰੁਕਾਵਟ, ਬਾਧਾ 


- ਸਸ ੫, ੬੬ : ੧ (1360) 


(1) ਅੰਦਰੋ, ਭੀਤਰੋ' 
“ਸੁੰਵੀ ਦੇਹ ਡਰਾਵਣੀ ਜਾ ਜੀਉ ਵਿਚਹੁ ਜਾਇ। ”” 

- ਸਿਰੀ ੧, ੧੪, ੧ : ੧ (19) 
“ਸਤਿਗੁਰੁ ਸੇਵਿ ਸੁਖੁ ਪਾਇਆ ਵਿਚਹੁ ਗਇਆ ਗੁਮਾਨੁ । ” 

- ਸਿਰੀ ੩, ੪੯, ੧ : ੨ (32) 
(2) ਵਿਚੋਂ 
“ਏਤੜਿਆ ਵਿਚਹੁ ਸੋ ਜਨੁ ਸਮਧਾ ਜਿਨਿ ਗੁਰਮੁਖਿ ਨਾਮੁ ਧਿਆਇਆ। ” 

- ਗੂਜ ੩, ਵਾਰ ੧੨ਸ, ੩, ੨ : ੬ (513) 


“ਸਤਿਗੁਰੂ ਸਰਾਫੁ ਨਦਰੀ ਵਿਚਦੋ ਕਢੈ ਤਾਂ ਉਘੜਿ ਆਇਆ ਲੋਹਾ। ” 
- ਰਾਮ ੫, ਵਾਰ ੭ਸ, ੫, ੨ : ੭ (960) 


=<== (1) (ਫਾ. ਬੇਚਾਰਾ) ਦੀਨ, ਜਿਸ ਦਾ ਕੋਈ ਸਹਾਇਕ ਨਹੀ', ਨਿਤਾਣਾ 
“ਹਰਿ ਆਪੇ ਠਾਕੁਰੁ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ”? 
- ਆਸਾ ੪, ਸੋਪੁ ੧, ੧: ੫ (10) 
(2) ਵਿਚਾਰ, ਖਿਆਲ, ਗਲ 
“ਸਬਦਿ ਅਨਾਹਦਿ ਸੋ ਸਹੁ ਰਾਤਾ ਨਾਨਕੁ ਕਹੈ ਵਿਚਾਰਾ। ” 
- ਆਸਾ ੧, ੮, ੪ : ੨ (351) 





4010 


“ਚਲੇ ਚਲਣਹਾਰ ਵਿਚਾਰਾ ਲੇਇ ਮਨੋ । ” 
- ਆਸਾ ਫਰ, ੨, ੭ : ੧ (488) 
“ਜਨ ਨਾਨਕੁ ਕਹੈ ਵਿਚਾਰਾ ਗੁਰਮੁਖਿ ਹਰਿ ਸਤਿ ਹਰਿ। ? (ਵਿਚਾਰ ਕਰਕੇ) 
- ਸੋਰ ੪, ਵਾਰ ੧੧ : ੫ (647) 
ਵਿਚਾਰਿਆ -- ਵਿਚਾਰੇ, ਨਿਤਾਣੇ , ਦੀਨ 
“ਸਭੋ ਵਰਤੈ ਹੁਕਮੁ ਕਿਆ ਕਰਹਿ ਵਿਚਾਰਿਆ। ” 
- ਸਿਰੀ ੪, ਵਾਰ ੧੧ਸ, ੩, ੧ : ੪ (86) 
ਵਿਚਾਰੀ ---- (1) ਦੀਨ, ਨਿਤਾਣੀ 
“ਏਸ ਨੋ ਕਿਆ ਆਖੀਐ ਕਿਆ ਕਰੇ ਵਿਚਾਰੀ। ? 
- ਗਉਂ ਕਬ, ੫੦, ੪ : ੨ (334) 
(2) ਵਿਚਾਰਵਾਨ 
“ਆਆਪੇ ਸਿਧ ਸਾਧਿਕੁ ਵਿਚਾਰੀ। ? 
- ਮਾਰੂ ੧, ਸੋਲਾ ੨, ੧੦ : ੧ (1022) 
ਦੀਨ, ਨਿਤਾਣੇ 
“ਹਮ ਜੰਤ ਵਿਚਾਰੇ ਕਿਆ ਕਰਹ ਸਭੁ ਖੇਲੁ ਤੁਮ ਸੁਆਮੀ। ”? 
- ਗਉਂ ੪, ੫੦, ੪ : ੩ (167) 


“ਅਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ। ” 
- ਜਪੁ ੧, ੬ : ੩ (2) 
“ਸੇ ਸਿਰ ਕਾਤੀ ਮੁੰਨੀਅਨਿ੍‌ ਗਲ ਵਿਚਿ ਆਵੈ ਧੂੜਿ। ” (ਭਾਵ ਤਕ) 
- ਆਸਾ ੧, ਅਸ ੧੧, ੧ : ੨ (417) 


: ੫ (135) 


“ਹਉਮੈ ਮਨੁ ਅਸਥੂਲੁ ਹੈ ਕਿਉ ਕਰਿ ਵਿਚੁਦੇ ਜਾਇ। ” 
- ਗੂਜ ੩, ਵਾਰ ੪ਸ, ੩, ੨ : ੨ (510) 


(2) ਰਾਹੀਂ, ਵਿਚੋ ਦੀ, ਦੁਆਰਾ 
“ਤੂ ਆਪੇ ਗੁਰੁ ਚੇਲਾ ਹੈ ਆਪੇ ਗੁਰ ਵਿਚੁਦੇ ਤੁਝਹਿ ਧਿਆਈ। ” 
- ਸੂਹੀ ੪, ਅਸ ੧, ੧੯ : ੧ (758) 


- ਗੂਜ ੪, ੭, ੨ : ੨ (494) 


“ਪਵਨ ਵਿਚੋਲਾ ਕਰਤ ਇਕੇਲਾ ਜਲ ਤੇ ਓਪਤਿ ਹੋਆ। ? 
- ਰਾਮ ੫, ੭, ੨ : ੨ (884) 





4011 


“ਘੋਲਿ ਘੁਮਾਈ ਤਿਸੁ ਮਿਤੁ ਵਿਚੋਲੇ ਜੈ ਮਿਲਿ ਕੰਤੁ ਪਛਾਣਾ। ? 
- ਰਾਮ ੫, ਵਾਰ ੧ਪਸ, ੫, ੧ 2 ੨ (964) 
ਵਿਛਾ ਕੇ, ਖਿਲਾਰ ਕੇ 
“ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ। ” 
- ਬਸੰ ੫, ੧੯, ੧: ੨ (1185) 
ਖਿਲਾਰੀ, ਫੈਲਾਈ 
“ਅਨਹਤ ਵਾਜੇ ਵਜਹਿ ਘਰ ਮਹਿ ਪਿਰ ਸੰਗਿ ਸੇਜ ਵਿਛਾਈ। ”? 
- ਗਉਂ ੫. ਛੰਤ ੧, ੪ : ੫ (247) 
ਖਿਲਾਰੀਏ, ਫੈਲਾਈਐ 
“ਆਸ ਪਿਆਸੀ ਸੇਜ ਸੁ ਕੰਤਿ ਵਿਛਾਈਐ। ”? 
- ਫੁਨ ੫, ੨ : ੩ (1361) 
ਖਿਲਾਰੇ, ਬੈਠਣ/ਲੇਟਣ ਲਈ ਖਿਲਾਰੇ 
“ਧੋਤੀ ਖੋਲਿ ਵਿਛਾਏ ਹੇਠਿ। ? 
- ਗਉਂ ੫, ੧੦੭", ੧ : ੧ (201) 
ਵਿਛੌਣਾ, ਬਿਸਤਰਾ 
“ਫਰੀਦਾ ਚਿੰਤ ਖਟੋਲਾ ਵਾਣੁ ਦੁਖੁ ਬਿਰਹ ਵਿਛਾਵਣ ਲੇਫੁ । ” 
- ਸਲੋ ਫਰ, ੩੫ : ੧ (1379) 
ਵਿਛੌਣਾ, ਬਿਸਤਰਾ 
“ਮੂ ਥੀਆਊ ਸੇਜ ਨੈਣਾ ਪਿਰੀ ਵਿਛਾਵਣਾ। ” 
- ਮਾਰੂ ੫, ਵਾਰ ੧੨ਸ, ੫, ੩ : ੧ (1098) 
ਖਿਲਰੀ, ਫੈਲੀ 
“ਏਕਾ ਸੇਜ ਵਿਛੀ ਧਨ ਕੰਤਾ। ” 


- ਸੂਹੀ ੫, ੫, ੨ : ੧ (737) 


ਵਿਛੜੇ 
“ਜਾਨੀ ਵਿਛੁੰਨੜੇ ਮੇਰਾ ਮਰਣੁ ਭਇਆ ਧ੍ਰਿਗੁ ਜੀਵਣੁ ਸੰਸਾਰੇ । ” 

- ਵਡ ੧, ਅਲਾ ੩, ੬ : ੩ (580) 
ਵਿਛੜਿਆ 
“ਚਿਰੀ ਵਿਛੁੰਨਾ ਮੇਲਿ ਪ੍ਰਭ ਮੈ ਮਨਿ ਤਨਿ ਵਡੜੀ ਆਸ। ”? 

- ਮਾਰੂ ੪, ੪, ੪ : ੨ (996) 

(1) ਵਿਛੋੜਨਾ 
“ਆਪੇ ਮੇਲਿ ਵਿਛੁੰਨਿਆ ਸਚਿ ਵਡਿਆਈ ਦੇਇ। ” (ਵਿਛੋੜਦਾ ਹੈ) 

- ਸਿਰੀ ੧, ਅਸ ੧੧, ੪ : ੩ (60) 
“ਨਦੀਆ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ। ? (ਵਿਛੜਿਆਂ) 

- ਆਸਾ ੧, ਛੰਤ ੫, ੪ : ੧ (439) 





4012 


“ਨਾਰੀ ਪੁਰਖ ਵਿਛੁੰਨਿਆ ਵਿਛੁੜਿਆ ਮੇਲਣਹਾਰੋ। ” (ਵਿਛੋੜ ਦਿੱਤੇ) 
- ਵਡ ੧, ਅਲਾ ੩, ੪ : ੨ (480) 
(2) ਵਿਛੜੇ ਹੋਏ 
““ਪੂਰਬੇ ਕਮਾਏ ਸ੍ਰੀਰੰਗ ਪਾਏ ਹਰਿ ਮਿਲੇ ਚਿਰੀ ਵਿਛੁੰਨਿਆ। ” 
- ਸਿਰੀ ੫, ਛੰਤ ੨, ੪ : ੪ (80) 
“ਸੁਖੁ ਨ ਪਾਇਨਿ੍‌ ਮੂਲਿ ਨਾਮ ਵਿਛੁੰਨਿਆ। ” 
ਸੁਹੀ ੫, ਅਸ ੫, ੨ : ੨ (761) 
“ਗੁਰਮੁਖਿ ਮੇਲੇ ਆਪਿ ਨਾਨਕ ਚਿਰੀ ਵਿਛੁੰਨਿਆ। ” (ਵਿਛੜਿਆਂ ਹੋਇਆਂ ਨੂੰ) 
- ਸਲੋ ੪, ੧੨ : ੨ (1422) 
(1) ਵਿਛੁੜੀ ਹੋਈ 
“ਸਤਿਗੁਰ ਸਬਦੀ ਮਿਲੈ ਵਿਛੁੰਨੀ ਤਨੁ ਮਨੁ ਆਗੈ ਰਾਂਖੇ। ? 
੍‌੍ - ਤੁਖਾ ੧, ਛੰਤ ੪, ੩:੫(1111) 
(2) ਵਿਛੁੜ ਗਈ, ਵਿਛੜੀ 
“ਮਛੁਲੀ ਵਿਛੁੰਨੀ ਨੈਣ ਰੁੰਨੀ ਜਾਲੂ ਬਧਿਕ ਪਾਇਆ। ”” 
- ਆਸਾ ੧, ਛੰਤ ੫, ੩ : ੩ (439) 


ਵਿਛੜੀਆਂ 
“ਪਿਰਹੁ ਵਿਛੁੰਨੀਆ ਭੀ ਮਿਲਹ ਜੇ ਸਤਿਗੁਰ ਲਾਗਹ ਸਾਚੇ ਪਾਏ । ” 
- ਵਡ ੩, ਅਲਾ ੧, ੪ : ੧ (583) 


“ਗੁਰਮੁਖਿ ਮਿਲੀਐ ਮਨਮੁਖਿ ਵਿਛੁਰੈ ਗੁਰਮੁਖਿ ਬਿਧਿ ਪੁਗਟਾਏ ਜੀਉ। ”” 
- ਮਾਝ ੫, ਅਸ ੩੬, ੭ : ੩ (131) 
ਵਿਛੁੜਹਿ ---- ਵਿਛੜਦੇ, ਵਖ ਹੁੰਦੇ, ਜੁੱਦਾਹ ਹੁੰਦੇ 
“ਸਚਿ ਮਿਲੇ ਸੇ ਨ ਵਿਛੁੜਹਿ ਤਿਨ ਨਿਜ ਘਰਿ ਵਾਸਾ ਹੋਇ। ”? 
- ਸਿਰੀ ੩, ੩੬, ੧ : ੪ (27) 


“ਸੇਵ ਕਰੀ ਪਲੂ ਚਸਾ ਨ ਵਿਛੁੜਾ ਜਨ ਨਾਨਕ ਦਾਸ ਤੁਮਾਰੇ ਜੀਉ। ” 
- ਮਾਝ ੫, ੮, ੪ : ੩ (97) 


ਵਿਛੜ ਕੇ, ਵੱਖ ਹੋ ਕੇ, ਜੁੱਦਾਹ ਹੋ ਕੇ 
“ਸਚੈ ਸਚਿ ਸਮਾਇਆ ਮਿਲਿ ਰਹੈ ਨ ਵਿਛੁੜਿ ਜਾਇ। ”? 

- ਸਿਰੀ ੩, ੪੯, ੨ : ੩ (32) 
“ਜੋ ਹਰਿ ਕੰਤਿ ਮਿਲਾਈਆ ਸਿ ਵਿਛੁੜਿ ਕਤਹਿ ਨ ਜਾਇ। ? 


- ਮਾਝ ੫, ਬਾਰਾ ੮ : ੭ (135) 
“ਸੀਤਾ ਲਖਮਣ ਵਿਛੁੜਿ ਗਇਆ। ” (ਵਖ ਹੋਣਾ) 





4013 


- ਰਾਮ ੩, ਵਾਰ ੧੪ਸ, ੩. ੧ : ੬ (953) 
ਵਿਛੁੜਿਆ --- (1)ਵਿਛੜ ਗਿਆ, ਵਖ ਹੋ ਗਿਆ 
“ਵਿਜੋਗਿ ਮਿਲਿ ਵਿਛੁੜਿਆ ਸੰਜੋਗੀ ਮੇਲੁ । ? 
- ਆਸਾ ੪, ਸੋਪੁ ੨, ੨:੪(11) 
(2) ਵਿਛੜੇ ਹੋਇਆਂ ਨੂੰ 
“ਵਿਛੁੜਿਆ ਗੁਰੁ ਮੇਲਸੀ ਹਰਿ ਰਸਿ ਨਾਮੁ ਪਿਆਰਿ। ” 
- ਸਿਰੀ ੧, ਅਸ ੧੨, ੩ : ੧ (60) 
(3) ਵਿਛੜਿਆ ਹੋਇਆ 
“ਜਨਮ ਜਨਮ ਕਾ ਵਿਛੁੜਿਆ ਮਿਲਿਆ। ” 
- ਮਾਝ ੫, ੨੬, ੩ : ੧ (102) 
ਵਿਛੜ ਗਈ, ਦੂਰ ਹੋਈ, ਵੱਖ ਹੋਈ 
“ਆਪ ਕਮਾਣੈ ਵਿਛੁੜੀ ਦੋਸੁ ਨ ਕਾਹੂ ਦੇਣ। ” 
- ਮਾਝ ੫, ਦਿਨ ੧ : ੬ (136) 
ਵਿਛੁੜੀਆਹੁ -- ਵਿਛੁੜਦੀਆਂ, ਵਖ ਹੁੰਦੀਆਂ 
“ਕਰੁ ਗਹਿ ਲੀਨੀ ਪਾਰਬ੍ਰਹਮਿ ਬਹੁੜਿ ਨ ਵਿਛੁੜੀਆਹੁ । ” 
- ਮਾਝ ੫. ਬਾਰਾ ੧੧ : ੬ (135) 


“ਵਿਜੋਗੀ ਦੁਖਿ ਵਿਛੁੜੇ ਮਨਮੁਖਿ ਲਹਹਿ ਨ ਮੇਲੁ । ? 
- ਸਿਰੀ ੧, ੧੮, ੪ : ੩ (21) 


“ਨਾ ਵੇਛੋੜਿਆ ਵਿਛੁੜੈ ਸਭ ਮਹਿ ਰਹਿਆ ਸਮਾਇ। ”” 
- ਸਿਰੀ ੫, ੮੩, ੧ : ੨ (46) 
“ਵਿਛੁੜਿਆ ਕਾ ਕਿਆ ਵਿਛੁੜੈ ਜਿਨਾ ਦੂਜੈ ਭਾਇ ਪਿਆਰੁ। ” (ਵਿਛੋੜਾ ਹੋਣਾ ਹੈ) 
- ਵਡ ੪, ਵਾਰ ੫ਸ, ੩. ੧ : ੬ (587) 


“ਪ੍ਰੇਮ ਵਿਛੋਹਾ ਧਣੀ ਸਉ ਅਠੇ ਪਹਰ ਲਵੰਨ੍ਹ। ” 
- ਸਲੋ ੫, ੧੨ : ੨ (1425) 


““ਵਿਛੋਹੇ ਜੰਬੂਰ ਖਵੇ ਨ ਵੰਵਨਿ ਗਾਖੜੇ। ” 
- ਗੂਜ ੫, ਵਾਰ ੧੧ਸ, ੫, ੧ : ੧ (520) 
ਵਿਛੋੜਹਿ ---- ਵਖ ਕਰਦਾ, ਨਿਖੇੜਦਾ 
“ਜਿਨ ਆਪੇ ਮੇਲਿ ਵਿਛੋੜਹਿ ਨਾਹੀ। ” 


- ਮਾਰੂ ੩, ਸੋਲਾ ੧੩, ੧੩ : ੧ (1056) 


ਜੁਦਾਈ, ਵਿਜੋਗ 


੭ 
ਵੀ ਵਿਛੋੜਾ ਧਣੀ ਸਿਉ ਨਾਨਕ ਸਹਸੈ ਗੰਠਿ। ? 





4014 


- ਗਉ ੫, ਵਾਰ ੭”ਸ, ੫, ੧: ੨ (319) 


ਵਖ ਕਰਕੇ, ਜੁੱਦਾਹ ਕਰਕੇ 
“ਅੰਡਜ ਫੋੜਿ ਜੋੜਿ ਵਿਛੋੜਿ। ” 
- ਬਿਲਾ ੧, ਥਿਤੀ ੩ : ੨ (859) 
“ਅਅੰਬਰੁ ਧਰਤਿ ਵਿਛੋੜਿ ਚੰਦੋਆ ਤਾਣਿਆ। ”? 
- ਮਲਾ ੧, ਵਾਰ ੧ : ੨ (1279) 
ਵਿਛੋੜਿਅਨੁ -- ਵਖ ਵਖ ਕਰ ਦਿੱਤੇ, ਵਿਛੋੜੇ 
“ਦੁਇ ਪੁੜ ਜੋੜਿ ਵਿਛੋੜਿਅਨੁ ਗੁਰ ਬਿਨੁ ਘੋਰੁ ਅੰਧਾਰੋ । ” 
- ਵਡ ੧, ਅਲਾ ੩, ੧ : ੩ (580) 
ਵਿਛੋੜਿਆ --- ਵਖ ਕੀਤਾ, ਜੁੱਦਾਹ ਕੀਤਾ 
“ਤੁਧੁ ਆਪਿ ਵਿਛੋੜਿਆ ਆਪਿ ਮਿਲਾਇਆ। ”” 
- ਆਸਾ ੪, ਸੋਪੁ ੨,੧:੪(11) 
ਵਿਛੋੜਿਐ --- ਵਖ ਕਰਦਾ ਹੈ, ਵਿਛੋੜਦਾ ਹੈ 
“ਆਪੇ ਜੋੜਿ ਵਿਛੋੜਿਐ ਆਪੇ ਕੁਦਰਤਿ ਦੇਇ ਦਿਖਾਇ। ”? 
- ਮਲਾ ੧, ਵਾਰ ੭ : ੩ (1281) 


ਵਖ ਕੀਤੀ, ਜੁੱਦਾਹ ਕੀਤੀ 
“ਪੰਚ ਦੂਤ ਮਿਲਿ ਪਿਰਹੁ ਵਿਛੋੜੀ। ” 


- ਆਸਾ ੫. ੧੫. ੩ : ੧ (375) 


- ਗਉਂ ੪, ਵਾਰ ੧੧ : ੬ (306) 


“ਆਪਿ ਵਿਛੋੜੇਨਿ ਸੇ ਵਿਛੁੜੇ ਦੂਜੈ ਭਾਇ ਖੁਆਇ। ” 
- ਸੋਰ ੪, ਵਾਰ ੮ਸ, ੩, ੨ : ੨ (645) 


“ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ। ”” 
- ਮਾਝ ੫, ਬਾਰਾ ੯ : ੩ (135) 


“ਲੇਪੁ ਨਹੀ ਜਗ ਜੀਵਨ ਦਾਤੇ ਦਰਸਨ ਡਿਠੇ ਲਹਨਿ ਵਿਜੋਗਾ ਜੀਉ। ”” 
- ਮਾਝ ੫, ੪੮, ੩ : ੩ (108) 


- ਆਸਾ ੪, ਸੋਪੁ ੨, ੨:੪(11) 
““ਤੂਟੀ ਤੰਤੁ ਰਬਾਬ ਕੀ ਵਾਜੈ ਨਹੀ ਵਿਜੋਗਿ। ” (ਵਿਛੋੜੇ ਕਰਕੇ, ਨਿਖੜ ਜਾਣ 
ਕਰਕੇ) 





4015 


- ਰਾਮ ੧, ਓਅੰ ੩੨ : ੭ (934) 
“ਸੂਰਜੁ ਚੜੇ ਵਿਜੋਗਿ ਸਭਸੈ ਘਟੈ ਆਰਜਾ। ” _ਵਿਛੜਨ ਤਕ ਭਾਵ ਡੁਬਣ (ਅਸਤ 
ਹੋਣਾ)ਤਕ= 
- ਸਾਰ ੪, ਵਾਰ ੧੯ਸ, ੧, ੨ : ੧ (1244) 
(1) ਵਿਜੋਗ ਅਨੁਸਾਰ, ਵਿਛੋੜੇ (ਦੇ ਨਿਯਮ) ਅਨੁਸਾਰ 
“ਸੰਜੋਗੀ ਮਿਲਿ ਏਕ ਸੇ ਵਿਜੋਗੀ ਉਠਿ ਜਾਇ। ” 
- ਸਿਰੀ ੧, ੧੧, ੩ : ੨ (18) 
(2) ਵਿਛੋੜੇ ਦਾ ਪਾਤਰ, ਵੱਖ ਹੋਇਆ 
“ਵਿਜੋਗੀ ਦੁਖਿ ਵਿਛੁੜੇ ਮਨਮੁਖਿ ਲਹਹਿ ਨ ਮੇਲੁ । ? 
- ਸਿਰੀ ੧, ੧੮, ੪ : ੩ (21) 
(3) ਵਿਜੋਗ, ਵਿਛੋੜਾ 
“ਹਰਿ ਗੁਰਮੁਖਿ ਨਾਮੁ ਧਿਆਈਐ ਲਹਿ ਜਾਹਿ ਵਿਜੋਗੀ। ” 
- ਗੂਜ ੩, ਵਾਰ ੧੩ : ੫ (514) 


“ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ । ”” 
- ਜਪੁ ੧, ੨੯ : ੩ (6) 
“ਸਾਹਾ ਸੰਜੋਗੁ ਵੀਆਹੁ ਵਿਜੋਗੁ। ” (ਸਤਿਸੰਗਤ ਦਾ ਮੇਲ “ਸਾਹਾ? ਹੈ ਤੇ ਸੰਸਾਰ ਤੋ” 


- ਗਉ ੧, ੩, ੩: ੧(152) 


“ਗੁਣਵੰਤਿਆ ਗੁਣ ਸਾਰਹਿ ਆਪਣੇ ਕੰਤ ਸਮਾਲਹਿ ਨਾ ਕਦੇ ਲਗੈ ਵਿਜੋਗੋ। ”” 
- ਵਡ ੩, ਅਲਾ ੧, ੧ : ੫ (582) 


“ਵਿਝਣ ਕਲਹ ਨ ਦੇਵਦਾ ਤਾਂ ਲਇਆ ਕਰਤੇ । ”? 
- ਗਉ ੪, ਵਾਰ ੩੨ : ੭ (317) 


“ਭਾਹਿ ਬਲੰਦੀ ਵਿਝਵੀ ਧੂਉ ਨ ਨਿਕਸਿਓ ਕਾਇ। ”” 
- ਸਿਰੀ ੧, ੧੪, ੧ : ੨ (19) 


“ਭਰਮੇ ਭਾਹਿ ਨ ਵਿਝਵੈ ਜੇ ਭਵੈ ਦਿਸੰਤਰ ਦੇਸੁ। ? 
- ਸਿਰੀ ੧, ੨੨, ੧ : ੧ (22) 


ਤੋਂ 
ਜੀਉ ਕਰੀ ਤਿਸ ਵਿਟਉ ਚਉ ਖੰਨੀਐ ਜੋ ਮੈ ਪਿਰੀ ਦਿਖਾਵਏ । ”” 
- ਸਲੋ ੪, ੫ : ੩ (1421) 


ਉਤੋਂ, ਤੋੱ 
“ਜਿਨੀ ਨਾਮੁ ਪਛਾਣਿਆ ਤਿਨ ਵਿਟਹੁ ਬਲਿ ਜਾਉ। ? 





4016 


- ਸਿਰੀ ੩, ੪੪, ੨ : ੧ (30) 


ਉਤੋ', ਤੋ” 
“ਹਰਿ ਵਿਟੜਿਅਹੁ ਸਦਾ ਘੋਲੇ ਜੀਉ। ”” 


- ਮਾਝ ੪, ੬੬, ੨ : ੪ (173) 


ਅਸਚਰਜ 
“ਸਭਿ ਤੇਰੇ ਚੋਜ ਵਿਡਾਣ। ? 
- ਰਾਮ ੫, ਵਾਰ ੧੩ : ੮ (963) 


(1) (ਸੰ.) ਅਸਚਰਜ, ਹੈਰਾਨੀਜਨਕ 
“ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ। ”” 
- ਆਸਾ ੪, ਸੋਪੁ ੧, ੨:੨੬11) 
(2) ਓਪਰਾ, ਬੇਗਾਨਾ 
“ਕਿਉ ਨ ਮਰੀਜੈ ਜੀਅੜਾ ਨ ਦੀਜੈ ਜਾ ਸਹੁ ਭਇਆ ਵਿਡਾਣਾ। ” 
- ਵਡ ੧, ੩, ੧ : ੨੦ (558) 
“ਮਰਸੀ ਹੋਇ ਵਿਡਾਣਾ ਮਨਿ ਤਨਿ ਭੰਗੂ ਹੈ। ਓਪਰਾ, ਨਿਖਸਮਾ (ਦਰਪਣ)= 
- ਸੂਹੀ ੧, ਅਸ ੩, ੬ : ੨ (752) 
(ਕੋਸ਼ ਤੇ ਨਿਰਣੈ ਅਰਥ “ਦੁਖੀ, ਹੈਰਾਨਿਆ ਪਰੇਸ਼ਾਨਿਆ ਹੋਇਆ” ਕਰਦਾ ਹੈ) 
ਅਸਚਰਜ, ਹੈਰਾਨੀਜਨਕ 
“ਕੀਤਾ ਰਾਤਿ ਦਿਨੰਤੁ ਚੋਜ ਵਿਡਾਣਿਆ। ”” 
- ਮਲਾ ੧, ਵਾਰ ੧ : ੫ (1279) 


(1) ਬੇਗਾਨੀ, ਪਰਾਈ, ਹੋਰਾਂ ਦੀ 
“ਅੰਮ੍ਰਿਤੁ ਛੋਡਿ ਬਿਖਿਆ ਲੋਭਾਣੇ ਸੇਵਾ ਕਰਹਿ ਵਿਡਾਣੀ। ” 
- ਸਿਰੀ ੩, ੪੫, ੧:੧(31) 
“ਹੋਰ ਵਿਡਾਣੀ ਚਾਕਰੀ ਧ੍ਰਿਗੁ ਜੀਵਣੁ ਧ੍ਰਿਗੁ ਵਾਸੁ। ”” 
- ਵਡ ੪, ਵਾਰ ੩ਸ, ੩, ੨ : ੧ (586) 
(2) ਅਸਚਰਜ 
“ਗੁਰਮੁਖਿ ਪਵਣੁ ਬੈਸੰਤਰੁ ਖੇਲੈ ਵਿਡਾਣੀ। ”” 
- ਮਾਝ ੩, ਅਸ ੧੪, ੨ : ੨ (117) 
“ਜਪਿ ਨਾਨਕ ਪ੍ਰਭ ਅਲਖ ਵਿਡਾਣੀ। ” (ਅਸਚਰਜ ਰੂਪ) 
- ਗਉ ੫. ਸੁਖ ੧੭, ੫ : ੧੦ (286) 
(3) ਅਸਚਰਜ ਕੌਤਕਾਂ ਵਾਲੇ 
“ਤੂੰ ਆਪੇ ਜਾਣਹਿ ਸਰਬ ਵਿਡਾਣੀ। ” (ਅਸਚਰਜ ਚੋਜਾਂ ਵਾਲੇ) 
- ਆਸਾ ੧, ੨੧, ੫ : ੨ (355) 
“ਤੂ ਆਪੇ ਜਾਣਹਿ ਸਰਬ ਵਿਡਾਣੀ। ” (ਹਰ ਤਰ੍ਹਾਂ ਦੇ ਕੌਤਕਾਂ ਵਾਲੇ) 
- ਭੈਰ ੧, ੧, ੩ : ੨ (1125) 


ਅਸਚਰਜਤਾ, ਹੈਰਾਨਗੀ, ਅਸਚਰਜ ਗਲ 
“ਓਹੁ ਵੇਖੇ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ । ? 
- ਜਪੁ ੧, ੩੦ : ੪ (7) 





4017 


“ਸੁਣਿ ਵੇਖਹੁ ਲੋਕਾ ਏਹੁ ਵਿਡਾਣੁ । (ਹੈਰਾਨੀਜਨਕ ਗਲ) 
- ਆਸਾ ੧, ਵਾਰ ੧੫ਸ, ੧, ੪ : ੯ (471) 
ਅਸਚਰਜ 
“ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ । ” 
- ਗਉ ੧, ਅਸ ੧੮, ੩ : ੨ (229) 
ਅਸਚਰਜ 
“ਹਰਿ ਕੇ ਚੋਜ ਵਿਡਾਨ ਦੇਖੁ ਜਨ ਜੋ ਖੋਟਾ ਖਰਾ ਇਕ ਨਿਮਖ ਪਛਾਨੈ । ” 
- ਕਲਿ ੪, ੫, ੩ : ੧ (1320) 
ਹੈਰਾਨੀਜਨਕ, ਅਸਚਰਜ 
“ਬਾਰਿ ਵਿਡਾਨੜੈ ਹੁੰਮਸ ਧੁੰਮਸ ਕੂਕਾ ਪਈਆ ਰਾਹੀ। ” 
- ਗੂਜ ੫, ਵਾਰ ੧੦ਸ, ੫, ੧ : ੧ (520) 
ਅਸਚਰਜ 
“ਆਪੇ ਗੁਰੁ ਚੇਲਾ ਹੈ ਆਪੇ ਆਪੇ ਹਰਿ ਪ੍ਰਭੁ ਚੋਜ ਵਿਡਾਨੀ। ? 
- ਧਨਾ ੪, ੧੧, ੨ : ੧ (669) 
ਅਸਚਰਜ 
“ਇਹੁ ਜਗੁ ਆਪਿ ਉਪਾਇਓਨੁ ਕਰਿ ਚੋਜੁ ਵਿਡਾਨੁ । ? 
- ਸੂਹੀ ੩, ਵਾਰ ੪ : ੧ (786) 
ਵਿਡਾਰਣਿ - ਉਡਾਣ 


“ਹੰਸੁ ਉਡਰਿ ਕੋਧ੍ੈ ਪਇਆ ਲੋਕੁ ਵਿਡਾਰਣਿ ਜਾਇ। ?” 
- ਸਲੋ ਫਰ, ੬੫ : ੧ (1381) 


ਪਾੜ ਕੇ, ਮਾਰ ਕੇ 
“ਗੁਣਾ ਕੀ ਰਾਸਿ ਸੰਗ੍ਹੈ ਅਵਗਣ ਕਢੈ ਵਿਡਾਰਿ । ? 
- ਮਾਰੂ ੩, ਵਾਰ ੨ਸ, ੩, ੧ : ੪ (1087) 
ਦੂਰ ਕੀਤਾ, ਮਾਰਿਆ 
“ਸਹਜੇ ਕਾਲੂ ਵਿਡਾਰਿਆ ਸਚ ਸਰਣਾਈ ਪਾਇ। ”” 
- ਸਿਰੀ ੩, ਅਸ ੨੩, ੪ : ੧ (68) 
ਦੂਰ ਕੀਤੀ, ਪਰ੍ਹਾਂ ਹਟਾਈ 
“ਸਭਿ ਤਿਸੈ ਨੋ ਸਾਲਾਹਿਹੁ ਸੰਤਹੁ ਜਿਨਿ ਦੂਜੇ ਭਾਵ ਕੀ ਮਾਰਿ ਵਿਡਾਰੀ ਢੇਰੀ। ” 
- ਬਿਹਾ ੪, ਵਾਰ ੧੬ : ੫ (555) 
ਦੂਰ ਕੀਤੇ 
““ਦੁਸਮਨ ਮਾਰਿ ਵਿਡਾਰੇ ਸਗਲੇ ਦਾਸ ਕਉ ਸੁਮਤਿ ਦੀਤੀ । ”” 
- ਸੋਰ ੫, ੮੮, ੧" : ੨ (630) 
ਨਾਸ ਹੋਣਾ ਹੈ, ਨਾਸਵੰਤ ਹੈ 
“ਜੋ ਦੀਸੈ ਸੋ ਵਿਣਸਣਾ ਮਨ ਕੀ ਮਤਿ ਤਿਆਗੁ। ”? 
- ਸਿਰੀ ੫, ੯੧, ੧" : ੨ (50) 





4018 


ਵਿਣਸਣੀ --- ਨਾਸ ਹੋਈ 
“ਕਾਚੀ ਦੇਹ ਵਿਣਸਣੀ ਕੂੜੁ ਕਮਾਵੈ ਧੰਧੁ ਜੀਉ। ” 
- ਸੂਹੀ ੫, ਅਸ ੩, ੨ : ੨ (760) 


ਵਿਣਸਿਆ --- ਨਾਸ ਹੋਇਆ 
“ਵੰਨੁ ਗਇਆ ਰੂਪੁ ਵਿਣਸਿਆ ਦੁਖੀ ਦੇਹ ਰੁਲੀ। ” 
- ਮਲਾ ੧, ਵਾਰ ੨੦ਸ, ੧, ੨ : ੨ (1287) 


“ਲੇਖਾ ਹੋਇ ਤ ਲਿਖੀਐ ਲੇਖੇ ਹੋਇ ਵਿਣਾਸੁ । ” 
- ਜਪੁ ੧, ੨੨ : ੪ (5) 
“ਇਕਨਾ ਹੁਕਮਿ ਸਮਾਇ ਲਏ ਇਕਨਾ ਹੁਕਮੇ ਕਰੇ ਵਿਣਾਸੁ । (ਨਾਸ ਕਰਦਾ ਹੈ) 
- ਆਸਾ ੧, ਵਾਰ ੨ਸ, ੨, ੩ : ੨ (463) 
(2) ਬੇ ਅਰਥ, ਫਜ਼ੂਲ 
“ਨਾਨਕ ਮੂਰਖ ਏਹਿ ਗੁਣਿ ਬੋਲੇ ਸਦਾ ਵਿਣਾਸੁ । ” 
- ਮਾਝ ੧, ਵਾਰ ੧੨ਸ, ੧, ੧: ੮ (143) 
(3) ਨਾਸਵੰਤ 
“ਨਿਹਚਲੂ ਏਕੁ ਸਰੇਵਿਆ ਹੋਰੁ ਸਭ ਵਿਣਾਸੁ । ” 
- ਗਉਂ ੫, ਵਾਰ ੧੫ : ੩ (321) 


“ਲਬੁ ਵਿਣਾਹੇ ਮਾਣਸਾ ਜਿਉ ਪਾਣੀ ਬੂਰੁ । ” 
- ਰਾਮ ਬਸ, ਵਾਰ ੫ : ੩ (967) 


“ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ। ” 
- ਜਪੁ ੧, ੬ 2: ੧62) 


“ਲੋਭ ਬਿਖਿਆ ਬਿਖੈ ਲਾਗੇ ਹਿਰਿ ਵਿਤ ਚਿਤ ਦੁਖਾਹੀ। ” 
- ਆਸਾ ੫, ੧੫੨, ੧” : ੧ (408) 


“ਅਨਿਤ ਵਿਤੰ ਅਨਿਤ ਚਿਤੰ ਅਨਿਤੁ ਆਸਾ ਬਹੁ ਬਿਧਿ ਪ੍ਰਕਾਰੰ। ” 
- ਸਸ ੫, ੧੬ : ੧ (1355) 


“ਚਿਤੁ ਚਲੈ ਵਿਤੁ ਜਾਵਣੋ ਸਾਕਤ ਡੋਲਿ ਡੋਲਾਇ। ” 
- ਸਿਰੀ ੧, ਅਸ ੧੫, ੪ : ੧ (63) 


“ਚਿਤਿ ਸਚੈ ਵਿਤੋ ਸਚਾ ਸਾਚਾ ਰਸੁ ਚਾਖਿਆ। ” 
- ਮਾਰੂ ੧, ਅਸ ੪, ੫ : ੨ (1011) 





4019 


-<== ਖੋਲ ਕੇ ਬਿਆਨੀਏ, ਵਿਸਤਾਰ ਕਰੀਏ, ਵਿਚਾਰ ਕਰੀਏ 
“ਹਮ ਕਿਆ ਗੁਣ ਤੇਰੇ ਵਿਥਰਹ ਸੁਆਮੀ ਤੂੰ ਅਪਰ ਅਪਾਰੋ ਰਾਮ ਰਾਜੇ। ” 
- ਆਸਾ ੪, ਛੰਤ ੧੭, ੩ : ੧ (450) 


(1) ਵਿਸਤਾਰ ਕਰਾਂ, ਖੋਲ੍ਹ ਕੇ ਸਮਝਾਵਾਂ 
“ਗੁਣ ਗਾਵਾ ਗੁਣ ਵਿਥਰਾ ਗੁਣ ਬੋਲੀ ਮੇਰੀ ਮਾਇ। ”? 
- ਸਿਰੀ ੪, ੬੭, ੧ : ੧ (40) 
(2) ਪਈ ਹੋਵਾਂ, ਖਿਲਰੀ ਪਈ ਹੋਵਾਂ 
“ਪਿਰੀਆ ਸੰਦੜੀ ਭੁਖ ਮੂ ਲਾਵਣ ਥੀ ਵਿਥਰਾ। ” 
- ਮਾਰੂ ੫, ਵਾਰ ੧੩ਸ, ੫, ੨ : ੧ (1098) 


“ਜਿਨੀ ਚਲਣੁ ਜਾਣਿਆ ਸੇ ਕਿਉ ਕਰਹਿ ਵਿਥਾਰ। ? 
- ਸੂਹੀ ੩, ਵਾਰ ੭ਸ, ੨, ੧ : ੧ (787) 
“ਕਰਹਿ ਬਿਕਾਰ ਵਿਥਾਰ ਘਨੇਰੇ ਸੁਰਤਿ ਸਬਦ ਬਿਨੁ ਭਰਮਿ ਪਇਆ। ” 
- ਰਾਮ ੧, ਅਸ ੭, ੬ : ੧906) 
ਰੁਖ਼ਸਤ, ਵਿਦਾਇਗੀ 
“ਆਆਪਧੇ ਸੰਗਤਿ ਸਦਿ ਬਹਾਲੈ ਆਪੇ ਵਿਦਾ ਕਰਾਵੈ । ? 
- ਬਿਹਾ ੪, ਵਾਰ ੬ : ੪ (551) 
ਵਿਦਿਆ ---- ਇਲਮ, ਜਾਣਨ ਦੀ ਕਿਰਿਆ, ਗਿਆਨ 
“ਵਿਦਿਆ ਵੀਚਾਰੀ ਤਾ ਪਰਉਪਕਾਰੀ । ”” 
- ਆਸਾ ੧, ੨੫, ੧ : ੧ (356) 
“ਗੁਰਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ।  (ਬੁਹਮ ਗਿਆਨ) 
- ਪੁਭਾ ੧, ੭, ੧ : ੧ (1329) 


“ਘਰ ਹੀ ਮੁੰਧਿ ਵਿਦੇਸਿ ਪਿਰੁ ਨਿਤ ਝੂਰੇ ਸੰਮ੍ਹਾਲੇ। ” 
- ਵਡ ੪, ਵਾਰ ੨੦ਸ, ੧, ੧: ੧ (594) 


ਵਿਦੇਸੀਅੜੇ -- ਪ੍ਰਦੇਸਾਂ ਵਿਚ 
“ਸਾਜਨ ਦੇਸਿ ਵਿਦੇਸੀਅੜੇ ਸਾਨੇਹੜੇ ਦੇਦੀ। ”” 
- ਤੁਖਾ ੧, ਛੰਤ ੪, ੩: ੧1111) 


ਵਿਧਉਸਿਆ - ਨਾਸ ਕੀਤਾ 
“ਸਚਾ ਸਬਦੁ ਬੀਚਾਰਿ ਕਾਲੁ ਵਿਧਉਸਿਆ। ” 
- ਮਾਝ ੧, ਵਾਰ ੨੩ : ੬ (149) 


(1) ਧਣੀ ਤੋ” ਬਿਨਾਂ, ਪਤੀ ਤੋ ਬਿਨਾਂ, ਨਖਸਮੀ 
“ਅਵਗੁਣਿਆਰੀ ਕੰਤਿ ਵਿਸਾਰੀ ਛੂਟੀ ਵਿਧਣ ਰੈਣੀ। ” 

- ਧਨਾ ੧, ਛੰਤ ੩, ੪ 
(2) ਬਿਨਾਂ ਇਸਤ੍ਰੀ ਤੋਂ, ਭਾਵ ਸੁੰਨੀ 
““ਵਿਧਣ ਖੂਹੀ ਮੁੰਧ ਇਕੇਲੀ। ”” 





4020 


- ਸੂਹੀ ਫਰ, ੧, ੩ : ੧ (794) 


ਵਿਧਣਕਾਰੇ -- ਨਖਸਮੀ ਵਾਲੇ ਕੰਮ 
“ਹਉ ਮੁਠੜੀ ਧੰਧੈ ਧਾਵਣੀਆ ਪਿਰਿ ਛੋਡਿਅੜੀ ਵਿਧਣਕਾਰੇ। ? 
- ਵਡ ੧, ਅਲਾ ੩, ੭ : ੨ (580) 
(ਮਹਾਨਕੋਸ਼ ਨੇ ਅਰਥ “ਵੇਧਨ ਕਰਨ ਵਾਲੀ” ਕੀਤਾ ਹੈ ਅਤੇ ਕੋਸ਼ ਅਰਥ “ਕੰਬਾਉਣ 
ਵਾਲੀ, ਦੁਖੀ ਕਰਨ ਵਾਲੀ” ਕਰਦਾ ਹੈ) 
ਵਿਧਣੀਆ --- ਪਤੀ ਤੋ ਵਿਹੂਣੀ, ਵਿਧਵਾ 
“ਸਾ ਧਨ ਛੁਟੀ ਮੁਠੀ ਝੂਠਿ ਵਿਧਣੀਆ ਮਿਰਤਕੜਾ ਅੰਡਨੜੇ ਬਾਰੇ । ” 
- ਵਡ ੧, ਅਲਾ ੩, ੫ : ੨ (580) 
ਵਿੰਨ੍ਹ ਦਿੱਤਾ, ਛੇਕ ਦਿੱਤਾ, ਭਾਵ ਮੋਹ ਲਿਆ 
“ਵਿਧੜੋ ਸਚ ਥੋਕਿ ਨਾਨਕ ਮਿਠੜਾ ਸੋ ਧਣੀ। ” 
- ਜੈਤ ੫, ਵਾਰ ੧੧ਸ, ੫, ੨ : ੨ (708) 


““ਨੀਹਿ ਜਿ ਵਿਧਾ ਮੰਨੁ ਪਛਾਣੂ ਵਿਰਲੋ ਥਿਓ। ” 
- ਗਉ ੫. ਵਾਰ ੧੪ਸ, ੫, ੨ : ੧6321) 
“ਹਰਿ ਹਰਿ ਹੀਰਾ ਰਤਨੁ ਹੈ ਮੇਰਾ ਮਨੁ ਤਨੁ ਵਿਧਾ। ”” 
- ਆਸਾ ੪, ਛੰਤ ੧੬, ੧ : ੩ (449) 


ਵਿਰਤਿਪਖਿ -- ਤਿਆਗੀ, ਤਿਆਗ ਦਾ ਸਮਰਥਕ 
“ਸੁਰਿ ਨਰ ਵਿਰਤਿਪਖਿ ਕਰਮੀ ਨਾਚੇ ਮੁਨਿ ਜਨ ਗਿਆਨ ਬੀਚਾਰੀ। ”” 
- ਗੁੂਜ ੩, ਅਸ ੧, ੪ : ੧ (506) 


(1) ਵਰਤੀ ਹੋਵੇ 
“ਜਿਸ ਘਰਿ ਵਿਰਤੀ ਸੋਈ ਜਾਣੈ ਜਗਤ ਗੁਰ ਨਾਨਕ ਪੂਛਿ ਕਰਹੁ ਬੀਚਾਰਾ । ” 
- ਸੂਹੀ 8, ੯, ੪ : ੧ (733) 
(2) (ਸੰ. ਰਾਤ ਤੋ ਬਿਨਾਂ) ਦਿਹੁੰ ਦੀਵੀ' 
“ਨਾਨਕ ਸੁਤੀ ਪੇਈਐ ਜਾਣੁ ਵਿਰਤੀ ਸੰਨਿ।” 
- ਸਿਰੀ ੧, ੨੪, ੪ : ੧ (23) 


““ਦੁਹਹੂੰ ਤੇ ਰਹਤ ਭਗਤੁ ਹੈ ਕੋਈ ਵਿਰਲਾ ਜਾਣਾ। ” 


(1) ਵਿਰਲਿਆਂ ਨੇ, ਚੁਣਿਆਂ ਹੋਇਆਂ ਨੇ 
“ਗੁਰਮੁਖਿ ਨਾਮੁ ਜਮੀਐ ਤਿਤੁ ਤਰੀਐ ਗਤਿ ਨਾਨਕ ਵਿਰਲੀ ਜਾਤੀ ਜੀਉ। ”? 
- ਮਾਝ ੫, ੧੩, ੪ : ੩ (98) 
(2) ਕੋਈ ਹੀ, ਚੁਣ ਹੋਈ 
“ਇਕੁ ਅਧੁ ਨਾਇ ਰਸੀਅੜਾ ਕਾ ਵਿਰਲੀ ਜਾਇ ਵੁਠੀ। ” 
- ਗਉ ੫, ੧੬੯”, ੩ : ੨ (218) 





4021 


ਚੁਣੇ ਹੋਏ, ਕੋਈ ਹੀ 
“ਜਿਨ ਖਿਨੁ ਪਲੂ ਨਾਮੁ ਨ ਵੀਸਰੈ ਤੇ ਜਨ ਵਿਰਲੇ ਸੰਸਾਰਿ। ” 
- ਸਿਰੀ ੧, ੨੦, ੧" : ੨ (21) 
ਵਿਰਲਿਆਂ ਨੇ ਹੀ, ਚੁਣੇ ਹੋਇਆਂ ਨੇ ਹੀ 
“ਪ੍ਰਭੁ ਨਿਕਟਿ ਵਸੈ ਸਭਨਾ ਘਟ ਅੰਤਰਿ ਗੁਰਮੁਖਿ ਵਿਰਲੈ ਜਾਤਾ। ” 
- ਸਿਰੀ ੩, ਅਸ ੨੨, ੮ 


“ਨੀਹਿ ਜਿ ਵਿਧਾ ਮੰਨੁ ਪਛਾਣੂ ਵਿਰਲੋ ਥਿਓ। ” 
- ਗਉ ੫. ਵਾਰ ੧੪ਸ, ੫, ੨ : ੧6321) 
ਵਿਰਾਇਣਿ -- ਰੁਆ ਦੇਣ ਵਾਲੀ ਭਾਵ ਦੁਖ ਦੇਣ ਵਾਲੀ (ਮਹਾਨ ਕੋਸ਼); ਵੈਰਣ (ਸ਼ਬਦਾਰਥ, ਦਰਪਣ) 
“ਸਸੁ ਵਿਰਾਇਣਿ ਨਾਨਕ ਜੀਉ ਸਸੁਰਾ ਵਾਦੀ ਜੇਠੋ ਪਉ ਪਉ ਲੂਹੈ। ” 
- ਰਾਮ ੫. ਵਾਰ ੧੩ਸ, ੫. ੨ : ੧ (963) 
ਵਿਰਾਗੀ ---- (ਸੰ.) ਵੈਰਾਗ ਵਾਲਾ 
“ਜੋ ਪ੍ਰਭ ਕੀ ਹਰਿ ਕਥਾ ਸੁਨਾਵੈ ਅਨਦਿਨੁ ਫਿਰਉ ਤਿਸੁ ਪਿਛੈ ਵਿਰਾਗੀ । ? 
- ਗਉਂ ੫, ੧੧੯", ੧ : ੨ (204) 
ਵਿਰਿਕਿਓਨੁ -- ਆਖਿਆ, ਕਹਿਆ 
“ਨਾਨਕ ਈਸਰਿ ਜਗਨਾਥਿ ਉਚਹਦੀ ਵੈਣ ਵਿਰਿਕਿਓਨੁ । ? 
- ਰਾਮ ਬਸ, ਵਾਰ ੪ : ੨ (967) 


“ਗੁਰਮੁਖਿ ਵੈਰ ਵਿਰੋਧ ਗਵਾਵੈ । ”? 
- ਰਾਮ ੧, ਸਿਗੋ ੩੭ : ੩ (942) 
ਵੈਰ, ਦੁਸ਼ਮਨੀ, ਮੁਖ਼ਾਲਫਤ 
“ਵਾਦਿ ਵਿਰੋਧਿ ਸਲਾਹਣੇ ਵਾਦੇ ਆਵਣੁ ਜਾਣੁ । ? 
- ਸਿਰੀ ੧, ਅਸ ੫, ੭ : ੨ (56) 
ਮੁਖ਼ਾਲਫਤ, ਵੈਰ 
“ਮਈ ਪਰੀਤਿ ਪਿਆਰੁ ਗਇਆ ਮੁਆ ਵੈਰੁ ਵਿਰੋਧੁ । ” 
- ਸਿਰੀ ੧, ੧੪, ੩ : ੧(19) 
“ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ। ” 
- ਵੰਡ ੩, ੯, ੧ : ੧ (560) 


““ਸਮੁੰਦੁ ਵਿਰੋਲਿ ਸਰੀਰੁ ਹਮ ਦੇਖਿਆ ਇਕ ਵਸਤੁ ਅਨੂਪ ਦਿਖਾਈ। ”” 


- ਆਸਾ ੪, ਛੱਤ ੮, ੪ : ੫ (442) 


ਵਿਰੋਲਿਆ --- ਰਿੜਕਿਆ 
“ਜਿਨਿ ਸਮੁੰਦੁ ਵਿਰੋਲਿਆ ਕਰਿ ਮੇਰੁ ਮਧਾਣੁ। ? 
- ਰਾਮ ਬਸ, ਵਾਰ ੬ : ੪ (968) 





4022 


-<- ਰਿੜਕੀਏ 
“ਪੋਖਰੁ ਨੀਰੁ ਵਿਰੋਲੀਐ ਮਾਖਨੁ ਨਹੀ ਰੀਸੈ। ” 
- ਗਉ ੧, ਅਸ ੧੮, ੭ : ੨ (229) 


ਰਿੜਕਦਾ ਹੈ 
“ਪੀਵੈ ਅੰਮ੍ਰਿਤੁ ਤਤੁ ਵਿਰੋਲੈ। ” 


- ਗਉ ੧, ਅਸ ੧੫, ੩ : ੩ (227) 
(ਸੰ.) ਦੇਰੀ 
“ਇਸੁ ਪਰੀਤੀ ਤੁਟਦੀ ਵਿਲਮੁ ਨ ਹੋਵਈ ਇਤੁ ਦੋਸਤੀ ਚਲਨਿ ਵਿਕਾਰ । ? 
- ਵਡ ੪, ਵਾਰ ੫ਸ, ੩, ੧ : ੮ (587) 
ਦੇਰੀ, ਵੇਖੋ “ਵਿਲਮੁ ” 
“ਮਹਤੁ ਨ ਚਸਾ ਵਿਲੰਮੁ ਭਰੀਐ ਪਾਈਐ। ”” 
- ਮਾਝ ੧, ਵਾਰ ੨੦ : ੭ (147) 
ਰੋਂਦਾ ਹੈ, ਚੀਕਦਾ ਪੁਕਾਰਦਾ ਹੈ 
“ਰਸੁ ਕਸੁ ਟਟਰਿ ਪਾਈਐ ਤਪੈ ਤੈ ਵਿਲਲਾਇ । ”” 
- ਮਾਝ ੧, ਵਾਰ ੧੧ਸ, ੧, ੨ : ੩ (143) 
ਦੂਰ ਹੋ ਗਿਆ, ਲੋਪ ਹੋ ਗਿਆ 
“ਹਉਮੈ ਏਹੋ ਬੀਜੁ ਹੈ ਸਹਸਾ ਗਇਆ ਵਿਲਾਇ। ?” 
- ਰਾਮ ੩, ਵਾਰ ੧ਸ, ੩, ੨ : ੧ (947) 
ਵਤਨ, ਆਪਣਾ ਦੇਸ 
“ਦਰ ਘਰ ਮਹਲਾ ਹਸਤੀ ਘੋੜੇ ਛੋਡਿ ਵਿਲਾਇਤਿ ਦੇਸ ਗਏ । ” 
- ਆਸਾ ੧, ੩੩, ੨ : ੧ (358) 
ਲੰਘ ਜਾਵੋ 
““ਪਤਣਿ ਕੂਕੇ ਪਾਤਣੀ ਵੰਵਹੁ ਧ੍ਰਕਿ ਵਿਲਾੜਿ। ” 
= ਮਾਰ ੧, ਅਸ ੧੦, ੬ 1 ੧ (1015) 
ਰਿੜਕੀਏ 
“ਤਿਸ ਕੀ ਸੰਗਤਿ ਜੇ ਮਿਲੈ ਪਿਆਰੇ ਰਸੁ ਲੈ ਤਤੁ ਵਿਲੋਇ। ”” 
- ਸੋਰ ੧, ਅਸ ੩, ੨ : ੩ (636) 
ਰਿੜਕੀਏ 
“ਪੰਡਿਤ ਦਹੀ ਵਿਲੋਈਐ ਭਾਈ ਵਿਚਹੁ ਨਿਕਲੈ ਤਥੁ । ” 
- ਸੋਰ ੧, ਅਸ ੨, ੫ : ੧ (635) 
ਰਿੜਕਦੀ ਹੈ 
“ਵੁਠੈ ਘਾਹੁ ਚਰਹਿ ਸੁਰਹੀ ਸਾਧਨ ਦਹੀ ਵਿਲੋਵੈ। ? 
- ਮਾਝ ੧, ਵਾਰ ੨੬ਸ, ੧, ੧ : ੨੧ (150) 





4023 


“ਮੈ ਲਖ ਵਿੜਤੇ ਸਾਹਿਬਾ ਜੇ ਬਿੰਦ ਬੋਲਾਈਆ। ”” 

- ਮਾਰੂ ੫, ਵਾਰ ੧੨ : ੨ (1098) 
ਵਿਆਹੁਣ ਲਈ 
“ਖੇਲੁ ਦੇਖਿ ਮਨਿ ਅਨਦੁ ਭਇਆ ਸਹੁ ਵੀਆਹਣ ਆਇਆ। ” 

- ਆਸਾਂ ੧, ੧੦, ੧ : ੨ (351) 


ਵਿਆਹੁਣ ਲਈ 
“ਗੁਰਮੁਖਿ ਵੀਆਹਣਿ ਆਇਆ। ” (ਗੁਰੂ ਦੇ ਰਾਹੀਂ) 
- ਸੂਹੀ ੪, ਛੰਤ ੩, ੪ : ੨ (775) 


ਵਿਆਹ ਵਿਚ, ਅਨੰਦ ਕਾਰਜ ਵਿਚ 
“ਜਜਜਿ ਕਾਜਿ ਵੀਆਹਿ ਸੁਹਾਵੇ ਓਥੈ ਮਾਸੁ ਸਮਾਣਾ। ”? 
-ਮਲਾ ੧, ਵਾਰ ੨ਪਸ, ੧, ੨ : ੧੮ (1290) 
ਵਿਆਹਿਆ ਗਿਆ 
“ਵਡਾ ਹੋਆ ਵੀਆਹਿਆ ਘਰਿ ਲੈ ਆਇਆ ਮਾਸੁ। ” 
- ਮਲਾ ੧, ਵਾਰ ੨੫ਸ, ੧, ੧ : ੫ (1289) 
ਦੇ ਵਿਆਹ ਹੋ ਗਏ, ਵਿਆਹੀਆਂ ਗਈਆਂ 
““ਜਦਹੁ ਸੀਆ ਵੀਆਹੀਆ ਲਾੜੇ ਸੋਹਨਿ ਪਾਸਿ। ”” 
- ਆਸਾ ੧, ਅਸ ੧੧, ੨ : ੧ (417) 
ਸ਼ਾਦੀ, ਅਨੰਦ ਕਾਰਜ, ਨਿਕਾਹ 
“ਵੀਆਹੁ ਹੋਆ ਮੇਰੇ ਬਾਬੁਲਾ ਗੁਰਮੁਖੇ ਹਰਿ ਪਾਇਆ। ”” 
- ਸਿਰੀ ੪, ਛੰਤ ੧, ੨ : ੧ (78) 
ਵੀਹ 
“ਇਕ ਦੂ ਜੀਭ ਲਖ ਹੋਹਿ ਲਖ ਹੋਵਹਿ ਲਖ ਵੀਸ। ” 
- ਜਪੁ ੧, ੩੨ 2 ੧ 7) 
ਵੀਸਰੋ', ਮੈ ਵਿਸਰਾਂ (ਭੁਲਾਂ) 
“ਨਾਨਕ ਨਾਮੁ ਨ ਵੀਸਰਉ ਕਰਿ ਅਪੁਨੀ ਹਰਿ ਮਇਆ। ” 
- ਸਿਰੀ ੫, ੮੪, ੪ : ੩ (47) 
ਭੁੱਲੇ, ਵਿਸਰੇ 
“ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ। ”” 
- ਜਪੁ ੧, ੨੩ : ੪ (5) 
ਭੁੱਲ, ਵਿਸਰ 
“ਰਾਮ ਰਾਮ ਵੀਸਰਿ ਨਹੀ ਜਾਇ। ” 
- ਗੋਂਡ ੫, ੧੦, ੨ : ੩ (865) 
ਭੁਲਿਆ 
“ਪ੍ ਣਵਤਿ ਨਾਨਕ ਤਿਨ ਕੀ ਸਰਣਾ ਜਿਨ ਤੂ ਨਾਹੀ ਵੀਸਰਿਆ। ” 
- ਆਸਾ ੧, ਸੋਪੁ ੩, ੨ : ੨ (12) 





4024 


“ਕਾਇਆ ਭੀਤਰਿ ਅਵਰੋ ਪੜਿਆ ਮੰਮਾ ਅਖਰੁ ਵੀਸਰਿਆ। ”(ਭੁਲ ਗਿਆ) 
- ਆਸਾਂ ੧, ਪਟੀ ੨੮ : ੨ (434) 


“ਨਾਨਕ ਅਉਗਣ ਵੀਸਰੇ ਗੁਰਿ ਰਾਖੇ ਪਤਿ ਤਾਹਿ।” 
- ਸਿਰੀ ੧, ੧੫, ੪ : ੩ (20) 


ਭੁਲ ਜਾਵੈ 
“ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ। ” 
- ਸਿਰੀ ੧, ੧, ੧ : ੩ (14) 
“ਮਾਇਆ ਮਨਹੁ ਨ ਵੀਸਰੈ ਮਾਂਗੈ ਦੰਮਾ ਦੰਮ। ” (ਭੁਲਦੀ) 
- ਮਾਰੂ ੫, ਵਾਰ ੨੧ਸ, ੫, ੧ : ੧ (1093) 


““ਗਲੱ) ਸੁ ਸਜਣ ਵੀਹ ਇਕੁ ਢੂੰਢੇਦੀ ਨ ਲਹਾਂ। (ਭਾਵ ਕਈ) 
- ਸਲੋ ਫਰ, ੮੭ : ੧ (1382) 


“ਵਾਟ ਨ ਪਾਵਉ ਵੀਗਾ ਜਾਉ। ” 
- ਆਸਾ ੧, ੧੮. ੨ : ੧ (354) 


“ਅਸੰਖ ਭਗਤ ਗੁਣ ਗਿਆਨ ਵੀਚਾਰ। ? 


- ਜਪੁ ੧, ੧੭:੫ 644) 
(2) ਵਿਵੇਕ ਨਾਲ ਕੀਤੀ ਪੁੰਨ ਛਾਣ ਅਥਵਾ ਵਿਵੇਚਨ, ਵਿਚਾਰ, ਚਿੰਤਨ 
“ਆਪੁ ਛੋਡਿ ਜੀਵਤ ਮਰੈ ਗੁਰ ਕੈ ਸਬਦਿ ਵੀਚਾਰ। ” 
- ਸਿਰੀ ੩, ੫੩, ੪ : ੨ (34) 
“ਤੀਰਥ ਧਰਮ ਵੀਚਾਰ ਨਾਵਣ ਪੁਰਬਾਣਿਆ। ” (ਵਿਚਾਰਾਂ) 
- ਮਲਾ ੧, ਵਾਰ ੧ : ੬ (1279) 
(3) ਖਿਆਲ 
“ਆਧੈ ਜਾਣੈ ਸਰਬ ਵੀਚਾਰ । ? 
- ਮਾਝ ੧, ਵਾਰ ੨੭ਸ, ੧, ੨ : ੫ (150) 
(4) ਵਿਚਾਰ ਕੇ 
“ਮਨਸਾ ਮਨਹਿ ਸਮਾਇਲੈ ਗੁਰ ਸਬਦੀ ਵੀਚਾਰ। ”? 
- ਭੈਰ ੩, ੧੭, ੧: ੧(1132) 
ਵੀਚਾਰਸਿ - ਵਿਚਾਰਦਾ ਹੈ 
“ਆਪੇ ਸੁਰਤਾ ਸਚੁ ਵੀਚਾਰਸਿ ਆਪੇ ਬੂਝੈ ਪਦੁ ਨਿਰਬਾਣੀ। ” 
- ਪ੍ਰਭਾ ੧, ਅਸ ੭, ੫ : ੨ (1345) 
ਵੀਚਾਰਹਿ --- ਵਿਚਾਰਦੇ ਹਨ 
“ਨਾਨਕ ਵੀਚਾਰਹਿ ਸੰਤ ਜਨ ਚਾਰਿ ਵੇਦ ਕਹੰਦੇ । ” 
- ਗਉ ੪, ਵਾਰ ੧੨ : ੧ (306) 
“ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ ਮਨਮੁਖ ਕਾ ਆਚਾਰੁ। ” (ਵਿਚਾਰਦਾ) 





4025 


- ਗੂਜ ੩, ਵਾਰ ੧ਸ, ੩, ੨ : ੩ (509) 
ਵੀਚਾਰਹੁ ---- ਵਿਚਾਰੋ, ਵਿਚਾਰ ਕਰੋ 
“ਤਤੁ ਵੀਚਾਰਹੁ ਸੰਤ ਜਨਹੁ ਤਾ ਤੇ ਬਿਘਨੁ ਨ ਲਾਗੇ । ? 
- ਆਸਾ ੫. ੧੧੪, ੧” : ੧ (399) 
ਵੀਚਾਰਦਾ --- ਵਿਚਾਰ ਕਰਦਾ ਹੈ 
“ਸਭੁ ਕਿਛੁ ਜਾਣੈ ਜਾਣੁ ਬੁਝਿ ਵੀਚਾਰਦਾ। ”” 
- ਗੂਜ ੫, ਵਾਰ ੪ : ੪ (519) 
ਵੀਚਾਰਾ ---- (1) ਵਿਚਾਰ ਕੀਤਾ 
“ਮਹਾ ਰੁਤੀ ਸਭ ਤੂੰ ਘੜੀ ਮੂਰਤ ਵੀਚਾਰਾ। ” (ਭਾਵ ਧਿਆਨ ਕੀਤਾ, ਬਾਰੇ ਚਿੰਤਨ 
ਕੀਤਾ) 
- ਮਾਝ ੧, ਵਾਰ ੬ : ੧ (140) 


(2) ਵਿਚਾਰ ਨੂੰ, ਖਿਆਲ ਨੂੰ, ਚਿੰਤਨ ਨੂੰ 
“ਮਨਮੁਖ ਦੂਜੈ ਪਚਿ ਮੁਏ ਨਾ ਬੂਝਹਿ ਵੀਚਾਰਾ। 


- ਮਾਝ ੧, ਵਾਰ ੭ : ੪ (141) 
“ਵਿਰਲਾ ਕੋ ਪਾਏ ਗੁਰ ਸਬਦਿ ਵੀਚਾਰਾ। ” 
- ਗਉਂ ੩, ੩੦, ੩ : ੨ (160) 
(3) ਵਿਚਾਰ ਕੇ 
“ਬਿਨੁ ਗੁਰ ਸਬਦ ਨ ਛੁਟੀਐ ਦੇਖਹੁ ਵੀਚਾਰਾ। ”? 
੍‌੍ - ਗਉ ੧, ਅਸ ੧੮, ੧" : ੧ (229) 
“ਗੁਰਮੁਖਿ ਸੇਵਿਆ ਸਬਦਿ ਵੀਚਾਰਾ। ” 
- ਮਾਰੂ ੩, ਸੋਲਾ ੬, ੯ : ੨ (1049) 
“ਆਪੇ ਮੇਲੈ ਗੁਰ ਸਬਦਿ ਵੀਚਾਰਾ। ” (ਵਿਚਾਰ ਦੁਆਰਾ) 
- ਮਾਰੂ ੩, ਸੋਲਾ ੯, ੨ : ੨ (1052) 
(4) ਵਿਚਾਰ, ਚਿੰਤਨ 
“ਤੀਰਥੁ ਮਜਨੁ ਗੁਰ ਵੀਚਾਰਾ। ” 
- ਆਸਾ ੧, ਅਸ ੧, ੫: ੨ (411) 
“ਰਾਮ ਨਾਮ ਬਿਨੁ ਮੁਕਤਿ ਨ ਹੋਈ ਨਾਨਕ ਕਹੈ ਵੀਚਾਰਾ। ? 
- ਆਸਾ ੧, ਛੰਤ ੨, ੪ 2 ੬ (437) 
(5) ਵਿਚਾਰਦਾ ਹੈ, ਵਿਚਾਰ ਕਰਦਾ ਹੈ 
“ਸਭੁ ਜਗੁ ਹਾਂਰੈ ਸੋ ਜਿਣੈ ਗੁਰ ਸਬਦੁ ਵੀਚਾਰਾ। ” 
- ਆਸਾ ੧, ਅਸ ੨੨, ੫ : ੨ (422) 
(6) ਵੀਚਾਰਿਆ, ਭਾਵ ਸਮਝਿਆ 
“ਦਾਨਾ ਕੈ ਸਿਰਿ ਦਾਨੁ ਵੀਚਾਰਾ। ? 
- ਮਾਰੁ ੧, ਸੋਲਾ ੧੪, ੧੫ : ੧ (1035) 


ਵੀਚਾਰਿ ---- (1) ਵਿਚਾਰ ਕਰਨ ਵਿਚ ਭਾਵ ਵਿਚਾਰਨ ਦੀ 
“ਜੋਰੁ ਨ ਸੁਰਤੀ ਗਿਆਨਿ ਵੀਚਾਰਿ। ”” 
- ਜਪੁ ੧, ੩੩ : ੫ (7) 
(2) ਵਿਚਾਰ ਕਰਨ ਨਾਲ, ਵਿਚਾਰ ਦੁਆਰਾ, ਵਿਚਾਰ ਰਾਹੀ 





4026 


“ਨਾਨਕ ਬੇੜੀ ਸਚ ਕੀ ਤਰੀਐ ਗੁਰ ਵੀਚਾਰਿ। ”” 
- ਸਿਰੀ ੧, ੧੬, ੧ : ੧ (20) 
“ਸਿਖੀ ਸਿਖਿਆ ਗੁਰ ਵੀਚਾਰਿ। ” 
- ਆਸਾ ੧, ਵਾਰ ਪਸ, ੧, ੨ : ੧੩ (465) 
(3) ਖਿਆਲ ਨਾਲ 
“ਸਭੁ ਕੋ ਆਖੇ ਬਹੁਤੁ ਬਹੁਤੁ ਲੈਣੈ ਕੈ ਵੀਚਾਰਿ। ” 
- ਸਿਰੀ ੧, ਅਸ ੧, ੭ : ੧ (53) 
“ਸਤੀਆ ਮਨਿ ਸੰਤੋਖੁ ਉਪਜੈ ਦੇਕੈ ਕੈ ਵੀਚਾਰਿ। ? 
- ਆਸਾ ੧, ਵਾਰ ੬ਸ, ੧, ੧: ੭ (466) 
(4) ਵਿਚਾਰ ਕੇ, ਸੋਚ ਕੇ 
“ਲਾਹਾ ਅਹਿਨਿਸਿ ਨਉਤਨਾ ਪਰਖੇ ਰਤਨੁ ਵੀਚਾਰਿ । ” 
- ਸਿਰੀ ੧, ਅਸ ੬, ੩ : ੧ (56) 
“ਅੰਧੇ ਜੀਵਨਾ ਵੀਚਾਰਿ ਦੇਖਿ ਕੇਤੇ ਕੇ ਦਿਨਾ। ? 
- ਧਨਾ ੧, ੨, ੧" : ੧ (660) 
(5) ਵਿਚਾਰ ਨੂੰ 
“ਸੁਣਿ ਮਨ ਮੇਰੇ ਸਬਦੁ ਵੀਚਾਰਿ। ? 
- ਗਉ ੩, ੩੧, ੧" : ੧(161) 
(6) ਉਪਦੇਸ਼ ਰਾਹੀ” 
“ਭਗਤਿ ਨਿਰਾਲੀ ਅਲਾਹ ਦੀ ਜਾਪੈ ਗੁਰ ਵੀਚਾਰਿ। ” 
- ਆਸਾ ੩, ਅਸ ੩੬, ੯ : ੧ (430) 


“ਜਾ ਕੀ ਭਗਤਿ ਕਰਹਿ ਜਨ ਪੂਰੈ ਮੁਨਿ ਜਨ ਸੇਵਹਿ ਗੁਰ ਵੀਚਾਰਿ। ” 
- ਗੂਜ ੧, ੨, ੧" : ੨ (489) 


(7) ਵਿਚਾਰੋ 
“ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ। ” 
- ਸੋਰ ੪, ਵਾਰ ੧੦ਸ, ੩, ੨ : ੧ (646) 
“ਗੁਰ ਕਾ ਸਬਦੁ ਵੀਚਾਰਿ ਜੋਗੀ। ” 
- ਰਾਮ ੧, ੧੧, ੩ : ੧ (879) 
(8) ਸਮਝੋ, ਜਾਣੋ 
“ਹੋਵੈ ਪਰਵਾਣਾ ਕਰਹਿ ਧਿਭਾਣਾ ਕਲਿ ਲਖਣ ਵੀਚਾਰਿ। ”” 
- ਰਾਮ ੧, ਅਸ ੧, ੧" : ੨ (902) 
(9) ਵਿਚਾਰਵਾਨ, ਗਿਆਨੀ 
“ਆਆਚਾਰਿ ਤੁ ਵੀਚਾਰਿ ਆਪੇ ਹਰਿ ਨਾਮੁ ਸੰਜਮ ਜਪ ਤਪੋ। ”” 
੍‌੍ - ਤੁਖਾ ੧, ਛੰਤ ੬, ੨ : ੫ (1113) 


ਵੀਚਾਰਿਆ -- ਵਿਚਾਰ ਕੀਤਾ, ਸੋਚਿਆ, ਨਿਰਣਾ ਕੀਤਾ 
“ਗੁਰਿ ਤੀਜੀ ਪੀੜੀ ਵੀਚਾਰਿਆ ਕਿਆ ਹਥਿ ਏਨਾ ਵੇਚਾਰੇ। ? 
- ਗਉ ੪, ਵਾਰ ੧੪ਸ, ੪, ੧ : ੬ (307) 
“ਭਾਈ ਏਹੁ ਤਪਾ ਨ ਹੋਵੀ ਬਗੁਲਾ ਹੈ ਬਹਿ ਸਾਧ ਜਨਾ ਵੀਚਾਰਿਆ। ? (ਵਿਚਾਰ 
ਕੀਤੀ ਭਾਵ ਨਿਰਣਾ ਕੀਤਾ ਹੈ) 
- ਗਉ ੪, ਵਾਰ ੩੦ਸ, ੪, ੧: ੫ (315) 





4027 


ਵੀਚਾਰੀ ---- (1) ਵਿਚਾਰ ਕਰਾਂ 
“ਗੁਣ ਵੀਚਾਰੀ ਗੁਣ ਸੰਗੂਹਾ ਅਵਗੁਣ ਕਢਾ ਧੋਇ। ”” 
- ਸਿਰੀ ੩, ੬੦, ੪ : ੨ (37) 
(2) ਵਿਚਾਰਵਾਨ 
“ਨਾਨਕ ਨਾਮਿ ਰਤੇ ਵੀਚਾਰੀ ਸਚੋ ਸਚੁ ਕਮਾਵਣਿਆ। ”” 
- ਮਾਝ ੩, ਅਸ ੧੯, ੮ : ੩ (121) 
“ਵਿਦਿਆ ਵੀਚਾਰੀ ਤਾਂ ਪਰਉਪਕਾਰੀ । ” 
- ਆਸਾਂ ੧, ੨੫, ੧ : ੧ (356) 
“ਘਰ ਮਹਿ ਪੰਚ ਵਰਤਦੇ ਪੰਚੇ ਵੀਚਾਰੀ। ” (ਵਿਚਾਰਵਾਨ ਹੋ ਕੇ) 
- ਆਸਾ ੩, ਅਸ ੨੬, ੮ : ੨ (425) 
(3) ਵਿਚਾਰਦੀ ਹੈ 
“ਹਰਿ ਸਿਉਂ ਰਾਤੀ ਸਬਦੁ ਵੀਚਾਰੀ । ” 
- ਆਸਾ ੧, ੧੪, ੩ : ੨ (353) 
“ਐਸੇ ਪ੍ਰੇਮ ਭਗਤਿ ਵੀਚਾਰੀ। ” (ਵਿਚਾਰੀ ਜਾਂਦੀ ਹੈ) 
- ਆਸਾ ੧, ਅਸ ੬, ੧" : ੧(414) 
“ਤਾ ਕੇ ਰੂਪ ਨ ਜਾਹੀ ਲਖਣੇ ਕਿਆ ਕਰਿ ਆਖਿ ਵੀਚਾਰੀ। ” (ਵਿਚਾਰ ਕੇ) 
- ਆਸਾ ੩, ਅਸ ੨੩, ੨ : ੨ (423) 
“ਸਿਧ ਸਾਧਿਕ ਲਿਵ ਲਾਗੀ ਨਾਚੇ ਜਿਨ ਗੁਰਮੁਖਿ ਬੁਧਿ ਵੀਚਾਰੀ। ” (ਵਿਚਾਰਿਆ 
ਹੈ) 
- ਗੁਜ ੩, ਅਸ ੧, ੪ : ੨ (506) 


“ਸਦਾ ਸੁਖੁ ਸਾਚੈ ਸਬਦਿ ਵੀਚਾਰੀ । ” (ਵਿਚਾਰਿਆਂ, ਵਿਚਾਰ ਕੇ) 
- ਵਡ ੩, ੭, ੧" : ੧ (560) 


(4) ਵਿਚਾਰ ਭਾਵ ਗਿਆਨ 
“ਭਿਖਿਆ ਸਹਜ ਵੀਚਾਰੀ ਖਾਇ। ” 
- ਰਾਮ ੧, ਅਸ ੨, ੨ : ੪ (903) 


ਵੀਚਾਰੀਆ -- ਵਿਚਾਰਵਾਨ 
“ਮਨ ਕਰਹਲਾ ਵੀਚਾਰੀਆ ਹਰਿ ਰਾਮ ਨਾਮ ਧਿਆਇ। ” 
- ਗਉ ੪, ਕਰ ੧, ੨ :੧ (234) 
“ਗੁਰਿ ਸਬਦੁ ਦੀਆ ਦਾਨੁ ਕੀਆ ਨਾਨਕਾ ਵੀਚਾਰੀਆ। ” (ਵਿਚਾਰਵਾਨਾਂ ਨੂੰ) 
- ਬਿਲਾ ੧, ਛੰਤ ੧, ੨ : ੬ (843) 


ਵੀਚਾਰੀਐ --- ਵਿਚਾਰ ਕਰੀਏ, ਧਿਆਨ ਵਿਚ ਲਿਆਈਏ 

“ਏਕੋ ਸਬਦੁ ਵੀਚਾਰੀਐ ਅਵਰ ਤਿਆਗੈ ਆਸ। ” 

- ਸਿਰੀ ੧, ੧੨, ੪ : ੨ (18) 
“ਜੇ ਵੇਲਾ ਵਖਤੁ ਵੀਚਾਰੀਐ ਤਾ ਕਿਤੁ ਵੇਲਾ ਭਗਤਿ ਹੋਇ। ” (ਧਿਆਨ ਵਿਚ 
ਰਖੀਏ) 

- ਸਿਰੀ ੩, ੫੫, ੧ : ੧ (35) 
“ਪੜਿਆ ਅਤੈ ਓਮੀਆ ਵੀਚਾਰੁ ਅਗੈ ਵੀਚਾਰੀਐ। ” (ਭਾਵ ਨਿਰਣਾ) 

- ਆਸਾ ੧, ਵਾਰ ੧੨ : ੪ (469) 





4028 


- ਜਪੁ ੧, ੩ : ੪ (2) 


- ਆਸਾ ੩, ਅਸ ੨੪, ੮ : ੧ (423) 
“ਧੰਧੈ ਧਾਵਤ ਜਗੁ ਬਾਧਿਆ ਨਾ ਬੂਝੈ ਵੀਚਾਰੁ । ” 
- ਮਾਰੂ ੧, ਅਸ ੨, ੭ : ੧ (1010) 
“ਵਾਹੁ ਵਾਹੁ ਸਤਿਗੁਰੁ ਸੁਜਾਣੁ ਹੈ ਜਿਸੁ ਅੰਤਰਿ ਬ੍ਰਹਮ ਵੀਚਾਰੁ । ” (ਆਤਮ, 
ਗਿਆਨ) 
- ਸਲੋ ੪, ੨ : ੫ (1421) 
(2) ਵਿਵੇਚਨ, ਵਿਚਾਰ ਕਰਨਾ 
“ਅੰਮਿ੍‌ਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ । ” 
- ਜਪੁ ੧, ੪ 5੫ (2) 
“ਕੁਦਰਤਿ ਕਵਣ ਕਹਾ ਵੀਚਾਰੁ। ” (ਵਿਚਾਰ ਕਰ ਸਕਾਂ) 
- ਜਪੁ ੧, ੧੬ : ੨੨ (3) 
“ਕਰਮੀ ਕਰਮੀ ਹੋਇ ਵੀਚਾਰੁ । (ਭਾਵ ਨਿਰਣਾ) 


- ਜਪੁ ੧, ੩੪ : ੬ (7) 
“ਹਉਮੈ ਗਰਬੁ ਗਵਾਈਐ ਪਾਈਐ ਵੀਚਾਰੁ । ? (ਵਿਚਾਰ ਕਰਨ ਦਾ ਗੁਣ) 
- ਆਸਾ ੧, ਅਸ ੨੦, ੨ : ੧ (421) 
“ਤੈਗੁਣ ਸਭਾ ਧਾਤੁ ਹੈ ਪੜਿ ਪੜਿ ਕਰਹਿ ਵੀਚਾਰੁ । ” (ਵਿਚਾਰਦੇ) 


- ਮਲਾ ੩, ਅਸ ੨, ੬ : ੧ (1277) 
(3) ਅਨੁਮਾਨ, ਅੰਦਾਜ਼ਾ 
“ਕੇਤਿਆ ਗਣਤ ਨਹੀ ਵੀਚਾਰੁ । 
- ਜਪੁ ੧, ੨੫ : ੪ (5) 
(4) ਵਿਚਾਰਵਾਨ 
“ਆਆਚਾਰਾ ਵੀਚਾਰੁ ਸਰੀਰਿ। ? 
- ਧਨਾ ੧, ਅਸ ੨, ੭ : ੧ (686) 


“ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ ਲਿਖਿ ਲਿਖਿ ਧਰਮੁ ਵੀਚਾਰੇ । ” 

- ਜਪੁ ੧, ੨੭ : ੫ (6) 
(2) ਵਿਚਾਰ ਅੰਦਰ, ਵਿਚਾਰ ਵਿਚਾਰ ਕੇ, ਵਿਚਾਰ ਰਾਹੀ, ਵਿਚਾਰ ਦੁਆਰਾ 
“ਗਾਵਹਿ ਸਿਧ ਸਮਾਧੀ ਅੰਦਰਿ ਗਾਵਨਿ ਸਾਧ ਵਿਚਾਰੇ । ? 

- ਜਪੁ ੧, ੨੭ : ੮ (6) 
“ਆਸਣਿ ਬੈਸਣਿ ਥਿਰੁ ਨਾਰਾਇਣੁ ਤਿਤੁ ਮਨੁ ਰਾਤਾ ਵੀਚਾਰੇ । ”” 

- ਆਸਾਂ ੧, ਛੰਤ ੨, ੧ : ੫ (436) 

(3) ਵਿਚਾਰ ਕਰੇ 
“ਹੋਰਿ ਕੇਤੇ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਵੀਚਾਰੇ । ? 

- ਜਪੁ ੧, ੨੭ : ੧੬ (6) 
“ਵਖਤੁ ਵੀਚਾਰੇ ਸੁ ਬੰਦਾ ਹੋਇ। ” (ਭਾਵ ਚੰਗੀ ਤਰ੍ਹਾਂ ਵਰਤੇ) 





4029 


- ਸਿਰੀ ੪, ਵਾਰ ੪ਸ, ੧, ੧: ੨ (84) 
“ਇਸੁ ਪਦ ਵੀਚਾਰੇ ਸੋ ਜਨੁ ਪੂਰਾ ਤਿਸੁ ਮਿਲੀਐ ਭਰਮੁ ਚੁਕਾਇਦਾ। ”” 

- ਮਾਰੂ ੧, ਸੋਲਾ ੧੭, ੩ : ੩ (1037) 
(4) ਵਿਚਾਰ ਨੂੰ, ਤਤ ਨੂੰ 
“ਦੁਸਟ ਚਉਕੜੀ ਸਦਾ ਕੁੜ ਕਮਾਵਹਿ ਨ ਬੁਝਹਿ ਵੀਚਾਰੇ। ? 

੍‌੍ ਕੇ - ਸੋਰ ੩, ਪ, ੨ : ੧ (601) 

(5) ਵਿਚਾਰਵਾਨ 
“ਸਾਧਿਕ ਸਾਚ ਭਲੇ ਵੀਚਾਰੇ । ”” 

- ਮਾਰੂ ੧, ਸੋਲਾ ੧੪, ੧੦ : ੨ (1035) 
“ਹੁਕਮੇ ਸਿਧ ਸਾਧਿਕ ਵੀਚਾਰੇ । ” 


- ਮਾਰੂ ੧, ਸੋਲਾ ੧੬, ੧੪ : ੨ (1037) 


- ਗਉਂ ੧, ਅਸ ੧੩, ੩ : ੧ (226) 


- ਰਾਮ ੧, ਅਸ ੨, ੭ : ੨ (903) 


- ਆਸਾ ੧, ੧੪, ੩ : ੪ (353) 


“ਤੇਰਾ ਨਾਮੁ ਸਚਾ ਜੀਉ ਸਬਦੁ ਸਚਾ ਵੀਚਾਰੋ । ”” 
- ਗਉ ੧. ਛੰਤ ੨, ੪ : ੧ (243) 
“ਆਵਣ ਜਾਵਣੁ ਠਾਕਿ ਰਹਾਏ ਗੁਰਮੁਖਿ ਤਤੁ ਵੀਚਾਰੋ। (ਵਿਚਾਰ ਕੇ, ਵਿਚਾਰ 


ਰਾਹੀਂ) 

- ਆਸਾ ੧, ਛੰਤ ੩, ੩ : ੪ (437) 
“ਸੂਰਜੁ ਚੰਦੁ ਸਿਰਜਿਅਨੁ ਅਹਿਨਿਸਿ ਚਲਤੁ ਵੀਚਾਰੋ। ” (ਵਿਚਾਰਦਾ ਹੈ, ਨਿਗਰਾਨੀ 
ਕਰਦਾ ਹੈ) 

- ਵਡ ੧, ਅਲਾ ੩, ੧ : ੪ (580) 

ਵੀਚਾਰੋਵਾ --- ਵਿਚਾਰ ਅਨੁਸਾਰ 

“ਸਿਰਿ ਸਿਰਿ ਸਚੜੈ ਲਿਖਿਆ ਦੁਖੁ ਸੁਖੁ ਪੁਰਬਿ ਵੀਚਾਰੋਵਾ। ? 

- ਵਡ ੧, ਅਲਾ ੪, ੨ : ੨ (581) 

-<= ਵਿਛੜਨਾ, ਵਖ ਹੋਣਾ 

“ਸਰਪਰ ਵੀਛੁੜਣਾ ਮੋਹੇ ਪਛੁਤਾਣੇ ਰਾਮ। ? 

- ਬਿਹਾ ੫, ਛੰਤ ੯, ੩ : ੨ (548) 


“ਮਨਮੁਖਿ ਸੋਝੀ ਨ ਪਵੈ ਵੀਛੁੜਿ ਚੋਟਾ ਖਾਇ। ” 
- ਸਿਰੀ ੧, ਅਸ ੧੧, ੧੦ : ੨ (60) 





4030 


ਵੀਛੁੜਿਆ --- ਵੱਖ ਹੋਇਆ, ਵਿਛੜਿਆ, ਵਿਯੋਗਿਆ 

“ਜਾ ਤੇ ਵੀਛੁੜਿਆ ਤਿਨਿ ਆਪਿ ਮਿਲਾਇਆ ਰਾਮ। ”” 

- ਬਿਹਾ ੫, ਛੰਤ ੮, ੪ : ੧ (547) 
ਵੱਖ ਹੋਏ, ਵਿਯੋਗੇ ਗਏ 
“ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ । ” 

- ਮਾਝ ੫. ਬਾਰਾ ੧ : ੧ (133) 

ਵੱਖ ਹੁੰਦੇ, ਵਿਛੁੜਦੇ 
“ਸਬਦਿ ਮਿਲੀ ਨ ਵੀਛੁੜੈ ਪਿਰ ਕੈ ਅੰਕਿ ਸਮਾਇ। ” 

- ਸਿਰੀ ੩, ਅਸ ੨੧, ੨ : ੩ (66) 


ਵਿਸਥਾਰ ਕਰਦੀ ਹੈ, ਖਿਲਾਰਦੀ ਹੈ 
“ਗੁਣਵੰਤੀ ਗੁਣ ਵੀਥਰੈ ਅਉਗੁਣਵੰਤੀ ਝੂਰਿ। ” 


- ਸਿਰੀ ੧, ੯, ੧ : ੧ (17) 
(1) ਬਹਾਦਰ, ਜੋਧੇ 
“ਗਾਵਨਿ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ । ? 
- ਜਪੁ ੧, ੨੭ : ੯ (6) 
(2) ਭਰਾ ਭਾਵ ਸਾਕ ਸੰਬੰਧੀ 
“ਜਾਨੀ ਘਤਿ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸਬਾਏ । ” 
- ਵਡ ੧, ਅਲਾ ੧, ੧ : ੩ (579) 
(3) ਬੀਰ (ਹਨੂਮਾਨ, ਭੈਰਉ ਆਦਿ) ਜੋ ਪੁਰਾਣਾ ਅਨੁਸਾਰ 52 ਹਨ 
“£ਵੀਰਵਾਰਿ ਵੀਰ ਭਰਮਿ ਭੁਲਾਏ । ” 
- ਬਿਲਾ ੩, ਵਾ ੧, ੬ : ੧ (841) 
ਵੀਰਵਾਰਿ --- ਹਫਤੇ ਦਾ ਚੌਥਾ ਦਿਨ 
“£ਵੀਰਵਾਰਿ ਵੀਰ ਭਰਮਿ ਭੁਲਾਏ । ” 
- ਬਿਲਾ ੩, ਵਾ ੧, ੬ : ੧ (841) 
ਵੀਵਾਹੀ ---- ਵਿਆਹੀ ਗਈ, ਪਰਨਾਹੀ ਗਈ 
“ਜਾਂ ਕੁਆਰੀ ਤਾ ਚਾਉ ਵੀਵਾਹੀ ਤਾਂ ਮਾਮਲੇ। ”” 
- ਸਲੋ ਫਰ, ੬੩ :੧ (1381) 


“ਵੀਵਾਹੁ ਹੋਆ ਸੋਭ ਸੇਤੀ ਪੰਚ ਸਬਦੀ ਆਇਆ। ”” 
- ਸੂਹੀ ੧, ਛੰਤ ੪, ੧ : ੫ (765) 


“ਤ ਧਰਿਓ ਮਸਤਕਿ ਹਥੁ ਸਹਜਿ ਅਮਿਉ ਵੁਠਉ ਛਜਿ ਸੁਰਿ ਨਰ ਗਣ ਮੁਨਿ ਬੋਹਿਥ 


- ਸਵ ੨, ੧: ੩ (1391) 





4031 


“ਜਨ ਨਾਨਕਿ ਕਮਲੁ ਪਰਗਾਸਿਆ ਮਨਿ ਹਰਿ ਹਰਿ ਵੁਠੜਾ ਹੇ। ” 
- ਸਿਰੀ ੪, ਵਣ ੧, ੪ : ੫ (82) 


(1) ਵਸਿਆ, ਆ ਟਿਕਿਆ, ਸਥਿਤ ਹੋਇਆ, ਨਿਵਾਸ ਕੀਤਾ 
“ਸਚਾ ਸਾਹਿਬੁ ਮਨਿ ਵੁਠਾ ਹੋਆ ਖਸਮੁ ਦਇਆਲੂ। ” 
- ਸਿਰੀ ੫, ੯੮, ੧ : ੨ (52) 
“ਕੰਨੁ ਕੋਈ ਕਢਿ ਨ ਹੰਘਈ ਨਾਨਕ ਵੁਠਾ ਘੁਘਿ ਗਿਰਾਉ ਜੀਉ। ” (ਆਬਾਦ 
ਹੋਇਆ, ਵਸਿਆ) 
- ਸਿਰੀ ੫, ਅਸ ੨੯, ੫ : ੩ (73) 
(2) ਵਰ੍ਹਿਆ, ਵਸਿਆ 
“ਇੰਦ੍ਰ ਨੋ ਫੁਰਮਾਇਆ ਵੁਠਾ ਛਹਬਰ ਲਾਇ। ”” 
- ਮਲਾ ੧, ਵਾਰ ੭ਸ, ੩, ੨ : ੩ (1281) 
“ਹਰਿ ਦਾਤੈ ਦਾਤਾਰਿ ਹਥੁ ਕਢਿਆ ਮੀਹੁ ਵੁਠਾ ਸੈਸਾਰੇ। ? 
- ਕਾਨ ੪, ਵਾਰ ੧੪ਸ, ੪, ੨ : ੩ (1318) 


-<<=- ਵਸਣ ਨਾਲ, ਨਿਵਾਸ ਕਰਨ ਨਾਲ 
“ਮਨ ਕੀ ਕਟੀਐ ਮੈਲੂ ਸਾਧਸੰਗਿ ਵੁਠਿਆ। ”” 
- ਗੂਜ ੫, ਵਾਰ ੯ : ੨ (520) 


ਵਸਨਾ 
“ਇਕੁ ਅਧੁ ਨਾਇ ਰਸੀਅੜਾ ਕਾ ਵਿਰਲੀ ਜਾਇ ਵੁਠੀ। ” 
- ਗਉ ੫, ੧੬੯”, ੩ : ੨ (218) 
“ਓਦੋਸੀਆ ਘਰੇ ਹੀ ਵੁਠੀ ਕੁੜਿਇੰ) ਰੰਨੀ ਧੰਮੀ। ” (ਭਾਵ ਵਰਤੇ ਰਹਿਣਾ) 
- ਸਲੋ ੧, ੨੯ : ੨ (1412) 
ਵੁਠੀਆ - ਵਸੇਗੀ 
“ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ। ”? 
- ਸਿਰੀ ੫, ਅਸ ੨੯, ੧੩ : ੩ (74) 
(1) ਵਸੇ, ਸਥਿਤ ਹੋਏ, ਨਿਵਾਸ ਕੀਤਾ 
“ਹਰਿ ਪੀ ਆਘਾਨੇ ਅੰਮ੍ਰਿਤ ਬਾਨੇ ਸੁਬ ਸੁਖਾ ਮਨ ਵੁਠੇ। ” 
- ਸਿਰੀ ੫, ਛੰਤ ੨, ੫ : ੩ (80) 
“ਸੂਖ ਸਹਜ ਆਨੰਦ ਵੁਠੇ ਤਿਤੁ ਘਰਿ। ” (ਆ ਵਸੇ) 
- ਗੂਜ ੫, ਵਾਰ ੨੧ : ੫ (524) 


(2) ਵਰ੍ਹੇ, ਵਸੇ, ਬਰਸੇ 
“ਘਣ ਉਨਵਿ ਵੁਠੇ ਜਲ ਥਲ ਪੂਰਿਆ ਮਕਰੰਦ ਜੀਉ। ” 
- ਰਾਮ ੫, ਰੁਤੀ ੪ : ੨ (928) 


“ਵਠੇ ਮੇਘ ਸੁਹਾਵਣੇ ਹੁਕਮੁ ਕੀਤਾ ਕਰਤਾਰਿ। ”” 
- ਸਾਰ ੪, ਵਾਰ ੩੬ਸ, ੫, ੨ : ੧ (1251) 


“ਵੁਠੈ ਘਾਹੁ ਚਰਹਿ ਨਿਤਿ ਸੁਰਹੀ ਸਾ ਧਨ ਦਹੀ ਵਿਲੋਵੈ । ” 
- ਮਾਝ ੧, ਵਾਰ ੨੬ਸ, ੧, ੧ : ੨੧ (150) 





4032 


ਵੁਣਾਇਆ --- ਉਨਾਇਆ 
“ਵੇਲਿ ਪਿੰਵਾਇਆ ਕਤਿ ਵੁਣਾਇਆ। ” 
- ਰਾਮ ੩, ਵਾਰ ੧੯ਸ, ੧, ੧ : ੧ (955) 


ਵਗਦੀ, ਚਲਦੀ 
“ਸਭਨਾ ਲਿਖਿਆ ਵੁੜੀ ਕਲਾਮ। ” 


- ਜਪੁ ੧, ੧੬ : ੧੫ (3) 
“ਜੈਸੀ ਕਲਮ ਵੁੜੀ ਹੈ ਮਸਤਕਿ ਤੈਸੀ ਜੀਅੜੇ ਪਾਸਿ। ” (ਵਗੀ ਹੈ, ਚਲੀ ਹੈ) 
- ਸਿਰੀ ੧, ਪਹ ੧, ੧ : ੫ (74) 


“ਨਾਮ ਨਿਧਾਨ ਤਿਸਹਿ ਪਰਾਪਤਿ ਜਿਸੁ ਸਬਦੁ ਗੁਰੂ ਮਨਿ ਵੂਠਾ ਜੀਉ। ” 
- ਮਾਝ ੫, ੨੨, ੨ : ੩ (101) 
(2) ਵਰ੍ਹਿਆ, ਬਰਸਿਆ 
“ਹਰਿ ਘਟਿ ਘਟੇ ਡੀਠਾ ਅੰਮ੍ਰਿਤੋ ਵੂਠਾ ਜਨਮ ਮਰਣ ਦੁਖ ਨਾਠੇ। ” 
- ਆਸਾ ੫, ਛੰਤ ੩, ੧ : ੩ (454) 
“ਅਚਰਜੁ ਡੀਠਾ ਅਮਿਉ ਵੁਠਾ ਗੁਰ ਪਰਸਾਦੀ ਜਾਣਿਆ। ”? 
੍‌੍ - ਆਸਾ ੫, ਛੰਤ ੧੨, ੨ : ੪ (460) 
<< ਵਸਿਆ 


“ਸੀਰਾਮ ਰੰਗ ਅਪਾਰ ਪੂਰਨ ਨਹ ਨਿਮਖ ਮਨ ਮਹਿ ਵੁਠਿਆ। ”? 
ਹਾ 2੩ ਦੂ 
- ਜੈਤ ੫, ਛੰਤ ੩, ੩ : ੫ (705) 


“ਨਿਰਬਿਘਨ ਹੋਇ ਸਭ ਥਾਂਈ ਵੂਠੇ। ” 
- ਬਿਲਾ ੫, ੨, ੩ : ੨ (801) 


“ਹਰਿ ਹਰਿ ਮੁਖ ਤੇ ਬੋਲਨਾ ਮੁਨਿ ਵੂਠੈ ਸੁਖੁ ਹੋਇ। ” 
: ੧ (260) 


“ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਘਰੇ । ”” 
- ਆਸਾ ੪, ਛੰਤ ੨੧, ੧ : ੧ (451) 
“ਮਾਰੇਹਿਸੁ ਵੇ ਜਨ ਹਉਮੈ ਬਿਖਿਆ ਜਿਨਿ ਹਰਿ ਪ੍ਰਭ ਮਿਲਣ ਨ ਦਿਤੀਆ। ” 
- ਸੂਹੀ ੪, ਛੰਤ ੬, ੧ : ੧ (776) 
(ਮਹਾਨਕੋਸ਼ ਅਰਥ “ਦੇਖ” ਕਰਦਾ ਹੈ) 
(1) (ਸੰ.) ਪਹਿਰਾਵਾ, ਲਬਾਸ, ਕਪੜੇ 
“ਕੇਤੇ ਬਰਮੇ ਘਾੜਤਿ ਘੜੀਅਹਿ ਰੁਪ ਰੰਗ ਕੇ ਵੇਸ। ? 
੍‌੍ - ਜਪੁ ੧, ੩੪ : ੪ (7) 
“ਮੈਲੇ ਵੇਸ ਤਿਨਾ ਕਾਮਣੀ ਦੁਖੀ ਰੈਣਿ ਵਿਹਾਇ ਜੀਉ। ” 
- ਸਿਰੀ ੧, ਅਸ ੨੮, ੭ : ੩ (72) 





4033 


(2) ਰੂਪ 
“ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ। ” 


- ਜਪੁ ੧, ੩੩ : ੭ (7) 
“ਗੁਰੁ ਗੁਰੁ ਏਕੋ ਵੇਸ ਅਨੇਕ। ”? 
- ਆਸਾਂ ੧, ਸੋਲਾ ੨, ੧: ੨ (12) 
“ਨਾਨਕ ਕਰਤੇ ਕੇ ਕੇਤੇ ਵੇਸ । ” 
- ਆਸਾਂ ੧, ਸੋਲਾ ੨, ੨ : ੩ (12) 
“ਏਕ ਤੂ ਹੋਰਿ ਵੇਸ ਬਹੁਤੇਰੇ। ” (ਭੇਖ, ਰੂਪ) 
- ਆਸਾ ੧, ੨੫, ੪ : ੧ (356) 
(3) ਸਿੰਗਾਰ 
“ਏਤੇ ਵੇਸ ਕਰੇਦੀਏ ਮੁੰਧੇ ਸਹੁ ਰਾਤੋ ਅਵਰਾਹਾ। ”” 
- ਵਡ ੧, ੩, ੧ : ੬ (557) 
“ਹਉ ਸਭਿ ਵੇਸ ਕਰੀ ਪਿਰ ਕਾਰਣਿ ਜੇ ਹਰਿ ਪ੍ਰਭ ਸਾਚੇ ਭਾਵਾ। ” 
- ਵਡ ੪, ੩, ੨ : ੧ (561) 
“ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ। ” 
- ਸਲੋ ਫਰ, ੧੨੭ : ੨ (1384) 
(ਮਹਾਨਕੋਸ਼ ਇਥੇ ਅਰਥ “ਕਰਮ?” ਕਰਦਾ ਹੈ) 


“ਇਹੁ ਕਾਪੜੁ ਤਨਿ ਨ ਸੁਖਾਵਈ ਕਰਿ ਨ ਸਕਉ ਹਉ ਵੇਸਾ।” 
- ਵਡ ੫, ੯, ੩ : ੩ (564) 
(2) ਰੂਪ, ਸਰੂਪ 
“ਦੇਵੀ ਦੇਵ ਉਪਾਏ ਵੇਸਾ। ”” 
- ਬਿਲਾ ੧, ਥਿਤੀ ੪ : ੨ (839) 
(3) ਭੇਖ 
“ਆਨ ਨ ਜਾਨਾ ਵੇਸਾ। ” 
- ਰਾਮ ੫, ਅਸ ੧, ੧": ੨ (912) 


“ਨਮੁਖਾ ਨੋ ਕੋ ਨ ਵਿਸਹੀ ਚੁਕਿ ਗਇਆ ਵੇਸਾਸੁ । ”? 
- ਸੋਰ ੪, ਵਾਰ ੩ਸ, ੩, ੧ 2 ੭ (643) 


“ਪੂੰਜੀ ਨਾਮੁ ਗੁਰਮੁਖਿ ਵੇਸਾਹਾ। ” 
- ਜੈਤ ੪, ੧੧, ੧ : ੨ (699) 


- ਗਉਂ ੫, ੮੫,੪:੪ (181) 


“ਗੁਰਮੁਖਿ ਵਸਤੁ ਵੇਸਾਹੀਐ ਸਚੁ ਵਖਰੁ ਸਚੁ ਰਾਸਿ। ”” 





4034 


- ਸਿਰੀ ੧, ੧੧, ੪ : ੧ (18) 


“ਤਿਸ ਹੀ ਕੀ ਕਰਿ ਆਸ ਮਨ ਜਿਸ ਕਾ ਸਭਸੁ ਵੇਸਾਹੁ । ” 
- ਸਿਰੀ ੫, ੭੭, ੧: ੨ (44) 
“ਲਾਹਾ ਨਾਮੁ ਪੂੰਜੀ ਵੇਸਾਹੁ। ” (ਸਿਦਕ) 
- ਰਾਮ ੧, ਓਅੰ ੧੩ : ੭ (931) 
“ਜਿਸੁ ਪਾਸਿ ਬਹਿਠਿਆ ਸੋਹੀਐ ਸਭਨਾ 
ਦਾ ਵੇਸਾਹੁ। ” (ਸਿਦਕ ਦਾ ਆਸਰਾ) 
- ਸਲੋ ੫, ੨੨ : ੨ (1426) 
(2) ਖਰੀਦਿਆ ਹੈ 
“ਮੈ ਹਰਿ ਨਾਮੁ ਨ ਵੀਸਰੈ ਹਰਿ ਨਾਮੁ ਰਤਨੁ ਵੇਸਾਹੁ। ”” 
- ਸਿਰੀ ੧, ਅਸ ੧੬, ੮ : ੨ (64) 
(3) ਸਾਥ, ਭਰੋਸਾ, ਇਤਿਬਾਰ 
“ਹਰਿ ਮੇਰੀ ਪੂੰਜੀ ਮੇਰਾ ਹਰਿ ਵੇਸਾਹੁ । ” 
- ਆਸਾ ੫, ੧੬, ੩ : ੧ (375) 
“ਆਪੇ ਵਣਜੁ ਵਾਪਾਰੀਆ ਪਿਆਰਾ ਆਪੇ ਸਚੁ ਵੇਸਾਹੁ। 
- ਸੋਰ ੪, ੧, ੧ : ੩ (604) 
(4) ਵਣਜ, ਵਾਪਾਰ 
“ਤਿਸ ਕੀ ਮੁਹਤਾਜੀ ਲੋਕੁ ਕਢਦਾ ਹੋਰਤੁ ਹਟਿ ਨ ਵਥੁ ਨ ਵੇਸਾਹੁ । ” 
- ਬਿਲਾ ੪, ਵਾਰ ੭ : ੨ (852) 


ਵੇਸ ਨਾਲ, ਸਿੰਗਾਰ ਨਾਲ, ਰੂਪ ਬਣਾਨ ਨਾਲ, ਵੇਸ ਭੂਸ਼ਾ ਨਾਲ 
“ਵੇਸੀ ਸਹੁ ਨ ਪਾਈਐ ਕਰਿ ਕਰਿ ਵੇਸ ਰਹੀ। ”” 

- ਸੂਹੀ ੩, ਵਾਰ ੨ਸ, ੩, ੨ : ੨ (785) 
“ਜਿਨੀ ਵੇਸੀ ਸਹੁ ਮਿਲੈ ਸੇਈ ਵੇਸੁ ਕਰੇਉ। ” 


- ਸਲੋ ਫਰ, ੧੦੩ : ੨ (1383) 
(ਮਹਾਨਕੋਸ਼ ਅਰਥ “ਕਰਮਾਂ” ਕਰਦਾ ਹੈ) 


“ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ। ? 
- ਜਪੁ ੧, ੨੮ : ੫ (6) 
“ਅੰਤਰਿ ਮੈਲੁ ਨ ਉਤਰੈ ਧ੍ਰਿਗੁ ਜੀਵਣੁ ਧ੍ਰਿਗੁ ਵੇਸੁ। ” (ਭੇਖ) 
- ਸਿਰੀ ੧, ੨੨, ੧: ੨ (22) 
(2) ਪਹਿਰਾਵਾ, ਲਬਾਸ 
“ਫਾਹੀ ਸੁਰਤਿ ਮਲੂਕੀ ਵੇਸੁ । ” 
੍‌੍ - ਸਿਰੀ ੧, ੨੯, ੩ : ੧ (24) 
“ਗਣਤ ਗਣਾਵਣਿ ਆਈਆ ਸੂਹਾ ਵੇਸੁ ਵਿਕਾਰੁ । ” 
ਹੋ - ਸਿਰੀ ੧, ਅਸ ੨, ੧: ੨ (54) 
“ਗੁਰਿ ਮਿਲਿਐ ਵੇਸੁ ਪਲਟਿਆ ਸਾਧਨ ਸਚੁ ਸੀਗਾਰੋ। ” (ਭਾਵ ਸੁਭਾ) 


- ਵਡ ੧, ਅਸ ੩,੮:੧(581) 





4035 


“ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ। ” 
- ਸੋਰ ੧, ੯, ੧: ੨ (598) 
(ਮਹਾਨਕੋਸ਼ ਅਰਥ “ਭੈੜੀ ਵਾਦੀ” ਕਰਦਾ ਹੈ) 
“ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ । ? 
- ਸਲੋ ਫਰ, ੬੧ : ੧ (1381) 
(ਮਹਾਨਕੋਸ਼ ਅਰਥ “ਅੰਤਰਕਰਣ, ਮਨ? ਕਰਦਾ ਹੈ) 
ਦੁਰਾਚਾਰਣ, ਕੰਜਰੀ 
“ਵਿਚਿ ਹਉਮੈ ਕਰਮ ਕਮਾਵਦੇ ਜਿਉ ਵੇਸੁਆ ਪੁਤੁ ਨਿਨਾਉ। ” 
- ਸਿਰੀ ੪, ਵਣ ੧, ੨ : ੨ (82) 


“ਜਮ ਮਾਰਗਿ ਨਹੀ ਜਾਣਾ ਸਬਦਿ ਸਮਾਣਾ ਜੁਗਿ ਜੁਗਿ ਸਾਚੈ ਵੇਸੇ। ” 
- ਵਡ ੧, ਅਲਾ ੫, ੨ : ੫ (582) 


(1) ਸਰੂਪ (ਵਾਲਾ) 
“ਘਟ ਘਟ ਅੰਤਰਿ ਸਰਬ ਨਿਰੰਤਰਿ ਰਵਿ ਰਹਿਆ ਸਚੁ ਵੇਸੋ। ”” 
- ਭੈਰ ੧, ੬, ੧: ੨ (1127) 
(2) ਪਹਿਰਾਵਾ, ਸਿੰਗਾਰ 
“ਕਵਣੁ ਸੁ ਵੇਸੋ ਹਉ ਕਰੀ ਜਿਤੁ ਵਸਿ ਆਵੈ ਕੰਤੁ। ? 
- ਸਲੋ ਫਰ, ੧੨੬ : ੨ (1384) 


ਵੇਹਾਝੀਅਹਿ -- ਖਰੀਦੀਏ 
“ਗੁਰਮੁਖਿ ਗੁਣ ਵੇਹਾਝੀਅਹਿ ਮਲੁ ਹਉਮੈ ਕਢੈ ਧੋਇ। ”” 
- ਗਉ ੪, ਵਾਰ ੧੯ਸ, ੪, ੨: ੨(311) 


“ਨਾਨਕ ਆਪੇ ਵੇਕ ਕੀਤਿਅਨੁ ਨਾਮੇ ਲਇਅਨੁ ਲਾਇ। ” 
- ਵਡ ੩, ੪, ੪ : ੨ (559) 
(2) ਅਤ ਅਤ, ਵਖ ਵਖ 
“ਆਆਪੇ ਵੇਕ ਕਰੇ ਸਭਿ ਸਾਚਾ ਆਪੇ ਭੰਨਿ ਘੜਾਇਦਾ। ” 
- ਮਾਰੂ ੩, ਸੋਲਾ ੧੮, ੨ : ੩ (1061) 
“ਆਪਿ ਉਪਾਏ ਨਾਨਕਾ ਆਧੈ ਰਖੈ ਵੇਕ। ”” 
- ਸਾਰ ੪, ਵਾਰ ੨ਸ, ੨, ੧ : ੧ (1237) 


“ਹੋਰਿ ਜੀਅ ਉਪਾਏ ਵੇਕੋ ਵੇਕਾ। ”” 


- ਬਿਲਾ ੧, ਥਿਤੀ ੧੪ : ੨ (840) 
(2) ਵਖਰਾ, ਅਡਰਾ 
“ਆਪਿ ਉਪਾਏ ਕਰਿ ਵੇਖੈ ਵੇਕਾ। ? 
- ਬਿਲਾ ੩, ਵਾ ੧, ੬ : ੩ (941) 





4036 


“ਕੇਤੇ ਖਪਿ ਤੁਟਹਿ ਵੇਕਾਰ । ” 
- ਜਪੁ ੧, ੨੫ : ੫ (5) 
“ਚੋਰਾ ਜਾਰਾ ਤੈ ਕੂੜਿਆਰਾ ਖਾਰਾਬਾ ਵੇਕਾਰ। ” (ਵਿਕਾਰੀ ਲੋਕ) 
- ਆਸਾ ੧, ਵਾਰ ੬ਸ, ੧, ੧ : ੯ (466) 
(2) ਵਿਅਰਥ 
“ਅਗੈ ਗਇਆ ਜਾਣੀਐ ਵਿਣੁ ਨਾਂਵੈ ਵੇਕਾਰ। ? 
- ਸਿਰੀ ੧, ੬, ੩ : ੩ (16) 
“ਹੋਰ ਕਾਰ ਵੇਕਾਰ ਹੈ ਇਕਿ ਸਚੀ ਕਾਰੈ ਲਾਇਆ। ”? 
- ਮਾਝ ੧, ਵਾਰ ੩ : ੬ (139) 
(3) ਐਬ, ਖਰਾਬੀ 
“ਮੋਹੁ ਤੁਮ ਤਜਹੁ ਸਗਲ ਵੇਕਾਰ । ” 
- ਆਸਾ ੧, ੨੩, ੧ : ੨ (356) 


ਐਬਾਂ ਵਿਚ ਫਸਿਆ, ਐਬੀ (ਵਿਕਾਰੀ) ਬਣ 


“ਮਨੁ ਵੇਕਾਰੀ ਵੇੜਿਆ ਵੇਕਾਰਾ ਕਰਮ ਕਮਾਇ। ” 
- ਸਿਰੀ ੪, ਵਾਰ ੧੩ਸ, ੩, ੨ : ੧ (88) 


(1) ਵਿਕਾਰ ਵਿਚ, ਐਬ ਵਿਚ 
“ਨਾ ਸੁਖੁ ਪੇਈਐ ਸਾਹੁਰੈ ਝੂਠਿ ਜਲੀ ਵੇਕਾਰਿ। ” 

- ਸਿਰੀ ੧, ਅਸ ੫, ੪ : ੨ (56) 
(2) ਬੇਅਰਥ ਵਿਚ, ਫਜ਼ੁਲ ਵਿਚ 


“ਵਿਣੁ ਨਾਂਵੈ ਵੇਕਾਰਿ ਭਰਮੇ ਪਚੀਐ। ” 


- ਮਾਝ ੧, ਵਾਰ ੯ : ੪ (142) 


“ਮਨੁ ਵੇਕਾਰੀ ਵੇੜਿਆ ਵੇਕਾਰਾ ਕਰਮ ਕਮਾਇ। ” 
- ਸਿਰੀ ੪, ਵਾਰ ੧੩ਸ, ੩, ੨ : ੧ (88) 
(2) ਵਿਕਾਰੀ, ਐਬੀ 
“ਇਸੁ ਆਗੈ ਕੋ ਨ ਟਿਕੈ ਵੇਕਾਰੀ। ? 
- ਸੋਰ ੫, ੮੦, ੧ : ੩ (628) 
(3) ਖਰਾਬੀ ਵਾਲੇ 
“ਇਹ ਮਾਇਆ ਜਗਿ ਮੋਹਣੀ ਭਾਈ ਕਰਮ ਸਭੇ ਵੇਕਾਰੀ। ” 
- ਸੋਰ ੧, ਅਸ ੨, ੧ : ੩ (635) 
(4) ਬੁਰਾ 
“ਜਨ ਭਲ ਮਾਨਹਿ ਨਿੰਦਕ ਵੇਕਾਰੀ । ”” 
- ਗੋਂਡ ੫, ਅਸ ੧, ੬ : ੨ (869) 
(1) ਫਜ਼ੂਲ, ਬੇਅਰਥ 
“ਬਿਨੁ ਨਾਂਵੈ ਬੋਲੈ ਸਭੁ ਵੇਕਾਰੁ । ” 
- ਰਾਮ ੧, ਸਿਗੋ ੩੩ : ੫ (941) 
(2) ਐਬੀ, ਵਿਕਾਰੀ 





4037 


“ਮਨੁ ਮੈਲਾ ਵੇਕਾਰੁ ਹੋਵੈ ਸੰਗਿ ਪਾਕੁ। ? 

- ਰਾਮ ੫, ਵਾਰ ੫ : ੩ (959) 
(3) ਵਿਹਲਾ, ਬੇਕਾਰ 
“ਹਉ ਵਾਢੀ ਵੇਕਾਰੁ ਕਾਰੈ ਲਾਇਆ। ”” 

- ਮਾਝ ੧, ਵਾਰ ੨੭ : ੧ (150) 
ਤਰ੍ਹਾਂ ਤਰ੍ਹਾਂ ਦਾ, ਵਖਰਾ ਵਖਰਾ, ਭਾਂਤ ਭਾਂਤ ਦਾ 
“ਏਨਾ ਜੰਤਾ ਕੈ ਵਸਿ ਕਿਛੁ ਨਾਹੀ ਤੁਧੁ ਵੇਕੀ ਜਗਤੁ ਉਪਾਇਆ। ” 

- ਆਸਾ ੧, ਵਾਰ ੧੧ : ੨ (469) 

--- ਭਾਂਤ ਭਾਂਤ ਦੇ, ਵੱਖ ਵੱਖ ਤਰ੍ਹਾਂ ਦੇ 

“ਹੋਰਿ ਜੀਅ ਉਪਾਏ ਵੇਕੋ ਵੇਕਾ। ? 

- ਬਿਲਾ ੧, ਥਿਤੀ ੧੪ : ੨ (840) 


“ਤੂ ਕਰਿ ਕਰਿ ਵੇਖਹਿ ਜਾਣਹਿ ਸੋਇ।” 


- ਆਸਾ ੪, ਸੋਪੁ ੨, ੪ : ੩ (12) 


“ਬਿਨੁ ਸਤਿਗੁਰ ਕਿਨੈ ਨ ਪਾਇਓ ਕਰਿ ਵੇਖਹੁ ਮਨਿ ਵੀਚਾਰਿ। ? 
- ਸਿਰੀ ੩, ੫੯, ੧ : ੩ (37) 
“ਮੰਦਾ ਕਿਸ ਨੋ ਆਖੀਐ ਸਬਦਿ ਵੇਖਹੁ ਲਿਵ ਲਾਇ। ”” (ਅਜ਼ਮਾ ਲਵੋ) 
- ਸੂਹੀ ੩, ਅਸ ੪, ੬ : ੨ (757) 
“ਚਉਕਾ ਦੇ ਕੈ ਸੁਚਾ ਹੋਇ। 
ਐਸਾ ਹਿੰਦੂ ਵੇਖਹੁ ਕੋਇ। ” (ਲਭੋ, ਭਾਲੋ) 
- ਰਾਮ ੩. ਵਾਰ ੧੧ਸ, ੧, ੧:੧੩;੧੪ (951) 


“ਗੁਰ ਵੇਖਣ ਕਉ ਸਭੁ ਕੋਈ ਲੋਚੈ ਨਵ ਖੰਡ ਜਗਤਿ ਨਮਸਕਾਰਿਆ। ” 
- ਗਉ ੪, ਵਾਰ ੨੦ਸ, ੪, ੨:੪ (311) 


- ਬਿਲਾ ੧, ਥਿਤੀ ੩ : ੫ (839) 


- ਭੈਰ ੩, ੮, ੪: ੧ (1129) 


“ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ। ”? 
- ਮਾਝ ੧, ਵਾਰ ੩ਸ, ੨, ੧ : ੧ (139) 





4038 


“ਅੰਤੁ ਨ ਵੇਖਣਿ ਸੁਣਣਿ ਨ ਅੰਤੁ । ” 
- ਜਪੁ ੧, ੨੪ : ੩ (5) 
“ਹਰਿ ਹਰਿ ਭਗਤਿ ਬਣੀ ਪਭ ਕੇਰੀ ਸਭੁ ਲੋਕੁ ਵੇਖਣਿ ਆਇਆ। ” (ਦੇਖਣ ਲਈ) 
- ਤੁਖਾ ੪, ਛੰਤ ੪, ੨ : ੩ (1116) 


“ਆਖਣੁ ਵੇਖਣੁ ਬੋਲਣਾ ਸਬਦੇ ਰਿਹਾ ਸਮਾਇ। ” 


- ਸਿਰੀ ੩, ੫੫, ੩ : ੧ (35) 
“ਸਭੁ ਕਿਛੁ ਸੁਣਦਾ ਵੇਖਦਾ ਕਿਉ ਮੁਕਰਿ ਪਇਆ ਜਾਇ। ” 
- ਸਿਰੀ ੩, ੫੬, ੪ : ੧ (36) 
--- ਵੇਖਦੇ ਸਾਰ 
“ਵੇਖਦਿਆ ਹੀ ਭਜਿ ਜਾਨਿ ਕਦੇ ਨ ਪਾਇਨਿ ਬੰਧੁ। ”” 
- ਰਾਮ ੫, ਵਾਰ ੫ਸ, ੫, ੨ : ੨ (959) 


“ਸਦਾ ਸਚੁ ਹਰਿ ਵੇਖਦੇ ਗੁਰ ਕੈ ਸਬਦਿ ਸੁਭਾਇ। ” 
- ਮਲਾ ੩, ੨, ੧ : ੩ (1258) 


“ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ। ”” 
- ਜਪੁ ੧, ੬ 2 ੨(2) 
(2) ਸਮਝਾਂ, ਜਾਣਾਂ 
“ਗੁਰਮੁਖਿ ਸਾਚੁ ਮਿਲੈ ਤਾ ਵੇਖਾ। ” 
- ਮਾਝ ੩, ਅਸ ੨, ੩ : ੨ (110) 


“ਜਿਉ ਵੇਖਾਲੇ ਤਿਉ ਵੇਖਾਂ ਬੀਰ। ? 
- ਮਲਾ ੧, ੯, ੩ : ੪ (1257) 


“ਲੇਖੇ ਵਾਟ ਚਲਾਈਆ ਲੇਖੇ ਸੁਣਿ ਵੇਖਾਉ। ” 
- ਸਿਰੀ ੧, ੩, ੧: ੨ (15) 
ਦਿਖਾ, ਵਿਖਾ 
“ਜੇ ਤੂ ਤੁਠਾ ਕ੍ਰਿਪਾ ਨਿਧਾਨ ਨਾ ਦੂਜਾ ਵੇਖਾਲਿ। ” 
- ਸੂਹੀ ੫, ਅਸ ੪, ੩ : ੧ (761) 
ਵੇਖਾਲਿਓਨੁ -- ਵਿਖਾਇਆ 
“ਨਾਨਕ ਦਰਸਨੁ ਜਿਨਾ ਵੇਖਾਲਿਓਨੁ ਤਿਨਾ ਦਰਗਹ ਲਏ ਛਡਾਇ । ”” 
- ਗਉ ੪, ਵਾਰ ੨੬ਸ, ੩, ੧: ੬ (314) 


ਵੇਖਾਲਿਆ --- ਦਿਖਾਇਆ 





4039 


“ਉਝੜਿ ਭੁਲੇ ਰਾਹ ਗੁਰਿ ਵੇਖਾਲਿਆ। ” 
- ਮਾਝ ੧, ਵਾਰ ੨੪ : ੩ (149) 


“ਕਿਸੁ ਵੇਖਾਲੀ ਚੰਗਾ ਹੋਇ। (ਭਾਵ ਪੇਸ਼ ਕਰਾਂ) 
- ਆਸਾ ੧, ੧੮, ੧ : ੬ (354) 
ਵੇਖਾਲੀਅਨੁ -<- ਵਖਾਈ ਹੈ 
“ਹਰਿ ਆਪਣੀ ਭਗਤਿ ਕਰਾਇ ਵਡਿਆਈ ਵੇਖਾਲੀਅਨੁ । ” 
- ਸਿਰੀ ੪, ਵਾਰ ੧੯ : ੧ (90) 
ਵਖਾਏ, ਵਖਾਉਂਦਾ ਹੈ 
“ਜਿਸੁ ਵੇਖਾਲੇ ਸੋਈ ਵੇਖੈ ਨਾਨਕ ਗੁਰਮੁਖਿ ਪਾਇ। ” 
- ਸਿਰੀ ੩, ੫੬, ੪ : ੪ (36) 


“ਕਉਲੁ ਤੂ ਹੈ ਕਵੀਆ ਤੂ ਹੈ ਆਪੇ ਵੇਖਿ ਵਿਗਸੁ । ” 
- ਸਿਰੀ ੧, ੨੫, ੪ : ੨ (23) 


“ਜਿਸੁ ਪਾਸਿ ਲੁਕਾਇਕੜੋ ਸੋ ਵੇਖੀ ਸਾਥੈ। ” 
- ਆਸਾ ੫, ਛੰਤ ੧੩, ੧ : ੨ (461) 


“ਮਨ ਮੇਰੇ ਸਦਾ ਹਰਿ ਵੇਖੁ ਹਦੂਰਿ। ”” 
- ਸਿਰੀ ੩, ੫੩, ੧" : ੧ (34) 
(2) ਵੇਖਦਾ ਹੈ 
“ਮੇਰੇ ਪ੍ਰੀਤਮਾ ਤੂ ਕਰਤਾ ਕਰਿ ਵੇਖੁ । ” 
- ਸੋਰ ੧, ਅਸ ੪, ੧" : ੧ (636) 


(3) ਵਿਚਾਰ ਕਰੋ, ਚੇਤੰਨ ਰੂਪ ਵਿਚ ਵੇਖੋ 
“ਖੋਟਾ ਕਾਮਿ ਨ ਆਵੈ ਵੇਖੁ । ” 


- ਧਨਾ ੧, ੭, ੧ : ੪ (662) 


“ਵੇਖੇ ਛਿਟੜਿ ਥੀਵਦੋ ਜਾਮਿ ਖਿਸੰਦੋ ਪੇਰੁ। ” 
- ਮਾਰੂ ੫, ਵਾਰ ਪਸ, ੫, ੨ : ੧ (1095) 


- ਜਪੁ ੧, ੩ : ੮ (2) 
(2) ਦੇਖ ਭਾਲ ਕਰਦਾ ਹੈ, ਸੰਭਾਲਦਾ ਹੈ 
“ਹਰਿ ਆਪਿ ਉਪਾਏ ਹਰਿ ਆਪੇ ਵੇਖੈ ਹਰਿ ਆਪੇ ਕਾਰੈ ਲਾਇਆ ਜੀਉ। ” 
- ਗਉਂ ੪, ੬੬, ੪ : ੧ (173) 
“ਕਰਿ ਕਰਿ ਕਰਤਾ ਆਪੇ ਵੇਖੈ ਜਿਤੁ ਭਾਵੈ ਤਿਤੁ ਲਾਏ । ” 





4040 


- ਮਲਾ ੩, ੧, ੧ : ੨ (1257) 


- ਬਿਲਾ ੩, ੬, ੨ : ੩ (798) 


“ਤੁਰੇ ਪਲਾਣੇ ਪਉਣ ਵੇਗ ਹਰ ਰੰਗੀ ਹਰਮ ਸਵਾਰਿਆ। ? 
- ਆਸਾ ੧, ਵਾਰ ੧੭ : ੧ (472) 


(1) (ਫਾ. ਬੇਗਾਰ) ਵਿਗਾਰੀਆਂ ਵਾਂਗ, ਬਿਨਾਂ ਮਜੂਰੀ ਦੇ ਕੰਮ ਕਰਨ ਵਾਲਾ 
“ਨਾਮੁ ਨ ਲਹੈ ਬਹੁਤੁ ਵੇਗਾਰਿ ਦੁਖੁ ਪਾਏ। ? 
- ਮਾਝ ੩, ਅਸ ੨੫, ੪ : ੨ (124) 
(2) ਬਿਨਾ ਮਜ਼ਦੂਰੀ ਦਾ ਕੰਮ 
“ਵੇਗਾਰਿ ਫਿਰੈ ਵੇਗਾਰੀਆ ਸਿਰਿ ਭਾਰੁ ਉਠਾਇਆ। ”? 
- ਗਉ ੪, ੪੮, ੧: ੨ (166) 
“ਡੇ ਵਿਚਿ ਅਗਨਿ ਕਢੈ ਵੇਗਾਰਿ। ? 
- ਆਸਾ ੧, ਵਾਰ ੪ਸ, ੧, ੧ : ੩ (464) 


ਵੇਗਾਰੀਆ --- ਬਿਨਾ ਮਜ਼ਦੂਰੀ ਦੇ ਕੰਮ ਕਰਨ ਵਾਲਾ 
“ਵੇਗਾਰਿ ਫਿਰੈ ਵੇਗਾਰੀਆ ਸਿਰਿ ਭਾਰੁ ਉਠਾਇਆ। ”? 
- ਗਉ ੪, ੪੮, ੧ : ੨ (166) 


“ਧ੍ਰਿਗਿ੍‌ ਤਿਨਾ ਕਾ ਜੀਵਿਆ ਜਿ ਲਿਖਿ ਲਿਖਿ ਵੇਚਹਿ ਨਾਉ। ” 
- ਸਾਰ ੪, ਵਾਰ ੨੦ਸ, ੧, ੧ :੧ (1245) 


“ਅੰਨੇ ਵਸਿ ਮਾਣਕੁ ਪਇਆ ਘਰਿ ਘਰਿ ਵੇਚਣ ਜਾਇ। ”” 
- ਸਾਰ ੪, ਵਾਰ ੩੨ਸ, ੩, ੧ : ੩ (1249) 


ਵੇਚਾਇਆ --- ਵੇਚਿਆ, ਫਰੋਖਤ ਕੀਤਾ 
“ਸਹਜ ਅਨੰਦੁ ਭਇਆ ਮਨਿ ਮੋਰੈ ਗੁਰ ਆਗੈ ਆਪੁ ਵੇਚਾਇਆ। ” (ਭਾਵ ਕੁਰਬਾਨ 
ਕੀਤਾ) 
- ਗਉ ੪, ੬੩, ੩ : ੨ (172) 
ਵੇਚਾਂ, ਕੁਰਬਾਨ ਹੋਵਾਂ 
“ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮੁ ਪਿਆਰਾ ਹਉ ਤਿਸੁ ਪਹਿ ਆਪੁ ਵੇਚਾਈ। ? 
- ਸੂਹੀ ੩, ਅਸ ੧, ੧ : ੧ (757) 
(ਫਾ. ਬੇਚਾਰਾ) ਦੀਨ, ਸਹਾਇਤਾ ਰਹਿਤ, ਗਰੀਬ, ਨਿਤਾਣਾ 
“ਆਖਣ ਵਾਲਾ ਕਿਆ ਵੇਚਾਰਾ। ” 
- ਆਸਾ ੧, ਸੋਦ ੨, ੪ : ੧ (9) 
“ਜਿਸ ਕਾ ਕਾਰਜੁ ਤਿਨਹੀ ਕੀਆ ਮਾਣਸੁ ਕਿਆ ਵੇਚਾਰਾ ਰਾਮ। ” 
- ਸੂਹੀ ੫, ਛੰਤ ੧੦, ੩ : ੧ (784) 





4041 


ਵੇਚਾਰਿਆ --- ਵਿਚਾਰੇ, ਦੀਨ 
“ਪਾਂਵੈ ਤ ਸੋ ਜਨੁ ਦੇਹਿ ਜਿਸਨੋ ਹੋਰ ਕਿਆ ਕਰਹਿ ਵੇਚਾਰਿਆ। ”? 
- ਰਾਮ ੩, ਅਨੰ ੮ : ੨ (918) 
ਵੇਚਾਰੀਆ --- ਵਿਚਾਰੀ, ਦੀਨ 
“ਦੇਹ ਨਿਮਾਣੀ ਲਿਵੈ ਬਾਝਹੁ ਕਿਆ ਕਰੇ ਵੇਚਾਰੀਆ। ”? 
- ਰਾਮ ੩, ਅਨੰ ੬ : ੨ (917) 
“ਸਚੁ ਕਹਨਿ ਅਰਦਾਸਿ ਸੇ ਵੇਚਾਰੀਆ। ” (ਨਿਮਾਣੀਆਂ, ਨਿਮੁਤਾ ਵਾਲੀਆਂ) 
- ਮਾਝ ੧, ਵਾਰ ੨੨ : ੪ (148) 
ਵਿਚਾਰੇ, ਦੀਨ 
“ਜੀਅ ਜੰਤ ਏ ਕਿਆ ਵੇਚਾਰੇ ਕਿਆ ਕੋ ਆਖਿ ਸੁਣਾਏ ।” 
- ਸਿਰੀ ੩, ੪੮, ੨ : ੨ (32) 


“ਚਾਕਰੀ ਵਿਡਾਣੀ ਖਰੀ ਦੁਖਾਲੀ ਆਪੁ ਵੇਚਿ ਧਰਮੁ ਗਵਾਏ । ” 
- ਗਉ ੩. ਛੰਤ ੫, ੩ : ੪ (246) 


“ਹਰਿ ਹਰਿ ਪ੍ਰਗਟੁ ਕੀਓ ਗੁਰਿ ਪੂਰੈ ਸਿਰੁ ਵੇਚਿਓ ਗੁਰ ਪਹਿ ਮੋਲੀ । ” 
- ਗਉਂ ੪, ੧,੪:੧(169) 
-<<= ਵੇਚ ਦਿੱਤਾ, ਫਰੋਖਤ ਕੀਤਾ 
“ਤਨੁ ਮਨੁ ਗੁਰ ਪਹਿ ਵੇਚਿਆ ਮਨੁ ਦੀਆ ਸਿਰੁ ਨਾਲਿ। ” (ਭਾਵ ਭੇਟਾ ਕਰ ਦਿੱਤਾ) 
- ਸਿਰੀ ੧, ੧੭, ੪ : ੧ (20) 


“ਇਹੁ ਤਨੁ ਵੇਚੀ ਸੰਤ ਪਹਿ ਪਿਆਰੇ ਪ੍ਰੀਤਮੁ ਦੇਇ ਮਿਲਾਇ। ”” 
- ਆਸਾ ੫, ਬਿਰ ੧, ੩ : ੧ (431) 


- ਆਸਾ ੧, ਅਸ ੧੭, ੫ 2: ੧ (420) 
“ਵਿਣੁ ਗਾਹਕ ਗੁਣ ਵੇਚੀਐ ਤਉ ਗੁਣੁ ਸਹਘੋ ਜਾਇ। (ਮੁਲ ਦੇਈਏ) 
- ਮਾਰੂ ੩, ਵਾਰ ੧ਸ, ੧, ੧ : ੧ (1086) 
ਮੁਲ ਦੇਵੇ ਭਾਵ ਭੇਟਾ ਕਰ ਦੇਵੇ 
“ਜਿਸੁ ਹਰਿ ਆਪਿ ਕ੍ਰਿਪਾ ਕਰੇ ਸੋ ਵੇਚੇ ਸਿਰੁ ਗੁਰ ਆਗੈ। ? 
- ਗਉਂ ੪, ੪੮, ੪ : ੨ (167) 


“ਜਨੁ ਨਾਨਕ ਅਨਦਿਨੁ ਹਰਿ ਗੁਣ ਗਾਵੈ ਮਿਲਿ ਸਤਿਗੁਰ ਗੁਰ ਵੇਚੋਲੀ। ”” 
- ਗਉ ੪, ੫੩, ੪ : ੨ (169) 





4042 


“ਮੈ ਮੇਲੇ ਮਿਤ ਸਤਿਗੁਰੁ ਵੇਚੋਲੇ ਜੀਉ। ? 
- ਗਉਂ ੪, ੬੬, ੨ :੨ (173) 


“ਆਪੇ ਮੇਲਿ ਮਿਲਾਇਦਾ ਫਿਰਿ ਵੇਛੋੜਾ ਨ ਹੋਇ।” 
- ਸਿਰੀ ੩, ੬੦, ੪ : ੩ (37) 


“ਜੇ ਤੂ ਮਿਤ੍ਰ ਅਸਾਡੜਾ ਹਿਕ ਭੋਰੀ ਨਾ ਵੇਛੋੜਿ। ” 
- ਮਾਰੂ ੫, ਵਾਰ ੨ਸ, ੫, ੧ : ੧ (1094) 


--- ਵਖ ਕੀਤਿਆਂ 

“ਨਾ ਵੇਛੋੜਿਆ ਵਿਛੁੜੈ ਸਭ ਮਹਿ ਰਹਿਆ ਸਮਾਇ। ?” 

- ਸਿਰੀ ੫, ੮੩, ੧ : ੨ (46) 
ਜਿਸ ਦੀ ਕੋਈ ਜਾਤ ਅਥਵਾ ਵਰਣ ਨ ਹੋਵੈ, ਕੁਜਾਤ 
“ਬਾਪੁ ਦਿਸੈ ਵੇਜਾਤਿ ਨ ਹੋਇ। ”? 

- ਬਿਲਾ ੧, ੩, ੩ : ੨ (796) 
ਜੰਵੂ (ਧਾਗੇ) ਰਹਿਤ 
“ਓਹੁ ਮੁਆ ਓਹੁ ਝੜਿ ਪਿਆ ਵੇਤਗਾ ਗਇਆ। ”? 

- ਆਸਾ ੧, ਵਾਰ ੧੫ਸ, ੧, ੧ 2 ੭ (471) 


(1) ਹਿੰਦੂ ਧਰਮ ਦੇ ਧਰਮ ਗ੍ਰੰਥ ਜੋ 4 ਹਨ 
“ਸੁਣਿਐ ਸਾਸਤ ਸਿਮ੍ਰਿਤ ਵੇਦ। ” 


- ਜਪੁ ੧, ੯ : ੪ (2) 
“ਵਿਸਮਾਦੁ ਨਾਦ ਵਿਸਮਾਦੁ ਵੇਦ । ” (ਧਰਮ ਗ੍ਰੰਥ) 
- ਆਸਾ ੧, ਵਾਰ ੩ਸ, ੧, ੧ : ੧ (463) 
ਵੇਦ, ਗਿਆਨ 
“ਗੁਰਮੁਖਿ ਨਾਦ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ। ” 
- ਜਪੁ ੧, ੫ : ੭ (2) 


- ਸਲੋ ਫਰ, ੧੦ : ੨ (1378) 


“ਮੇਰੇ ਮਨ ਤਨਿ ਵੇਦਨ ਗੁਰ ਬਿਰਹੁ ਲਗਾਵੈ । ? 

- ਮਾਝ ੪, ੨, ੪ : ੨ (94) 
“ਜਿਨ ਮੇਰਾ ਸਾਹਿਬ ਵੀਸਰੈ ਵਡੜੀ ਵੇਦਨ ਤਿਨਾਹ। ” (ਮੁਸੀਬਤ, ਦੁਖ) 

- ਸੋਰ ੧, ੧, ੧ : ੩ (595) 


ਹਿੰਦੂ ਧਰਮ ਦੇ ਧਰਮ ਗ੍ਰੰਥ (ਜੋ ਚਾਰ ਹਨ) ਵਿਚ 
“ਵੇਦਾ ਮਹਿ ਨਾਮੁ ਉਤਮੁ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ। ”” 





4043 


- ਰਾਮ ੩, ਅਨੰ ੧੯ : ੪ (919) 


“ਹਉ ਨਿਰਗੁਣ ਢਾਢੀ ਬਖਸਿਓਨੁ ਪ੍ਰਭਿ ਪੁਰਖਿ ਵੇਦਾਵੈ । ” 
- ਮਾਰੂ ੫, ਵਾਰ ੯ : ੮ (1097) 
ਵੇਦਾਂ ਵਿਚ 
“ਜੂਠਿ ਨ ਰਾਗ? ਜੂਠਿ ਨ ਵੇਦਾ)। ” 
- ਸਾਰ ੪, ਵਾਰ ੭ਸ, ੧, ੧ : ੧ (1240) 
ਅਧਰਮੀ, ਜਿਨ੍ਹਾਂ ਦਾ ਕੋਈ ਧਰਮ ਨਹੀਂ 
“ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣੁ। ” 
- ਸੂਹੀ ੩, ਵਾਰ ੧੪ਸ, ੧, ੧ : ੨ (790) 


(1) ਗਿਆਨ 
“ਅਹਰਣਿ ਮਤਿ ਵੇਦੁ ਹਥਿਆਰੁ। ? 
- ਜਪੁ ੧, ੩੮ : ੨ (8) 
(2) ਹਿੰਦੂ ਧਰਮ ਦੇ ਧਰਮ ਗ੍ਰੰਥ 
“ਪੰਡਿਤੁ ਵੇਦੁ ਪੁਕਾਰਾ। ” 
- ਸਿਰੀ ੫, ਅਸ ੨੭, ੪ : ੨ (71) 
“ਵੇਦੁ ਪੜਹਿ ਹਰਿ ਰਸੁ ਨਹੀ ਆਇਆ। ”? 
- ਮਾਝ ੩, ਅਸ ੩੧, ੨ : ੧ (128) 
ਵਿੰਨਿਆ ਗਿਆ 
“ਸਬਦਿ ਰਤੀ ਮਨੁ ਵੇਧਿਆ ਹਉ ਸਦ ਬਲਿਹਾਰੈ ਜਾਉ। ” 
- ਸਿਰੀ ੧, ਅਸ ੨, ੩ : ੩ (54) 


(ਫਾ. ਬੇਪਰਵਾਹ) ਬੇਪਰਵਾਹ, ਬੇਫਿਕਰ, ਜੋ ਕਿਸੇ ਦੀ ਪਰਵਾਹ ਨਹੀ ਕਰਦਾ, ਨਿਡਰ, 
ਨਿਸੰਗ 
“ਓਇ ਵੇਪਰਵਾਹ ਨ ਬੋਲਨੀ ਹਉ ਮਲਿ ਮਲਿ ਧੋਵਾ ਤਿਨ ਪਾਇ। ”” 
- ਸਿਰੀ ੪, ੬੯, ੧: ੩ (41) 
“ਅਠੀ ਵੇਪਰਵਾਹ ਰਹਨਿ ਇਕਤੈ ਰੰਗਿ। (ਬੇਫਿਕਰ) 
- ਮਾਝ ੧, ਵਾਰ ੧੭ਸ, ੨, ੨ : ੨ (146) 
“ਵੇਪਰਵਾਹ ਅਖੁਟ ਭੰਡਾਰੈ । ”” 


- ਮਾਰੂ ੧, ਸੋਲਾ ੧੩, ੧੪ : ੨ (1034) 


ਬੇਪਰਵਾਹ, ਬੇਫਿਕਰ 
“ਮੀਤੁ ਹਮਾਰਾ ਵੇਪਰਵਾਹਾ। ” 
- ਗਉ ੫, ੧੦੯, ੨ : ੧ (187) 
ਬੇਫਿਕਰ, ਬੇਪਰਵਾਹ, ਬੇਮੁਹਤਾਜ 
“ਨਾਨਕ ਵਿਗਸੈ ਬੇਪਰਵਾਹੁ । ? 
- ਜਪੁ ੧, ੨ : ੧੪ (2) 
“ਵੇਪਰਵਾਹੁ ਅਨੰਦ ਮੈ ਨਾਉ ਮਾਣਕ ਹੀਰਾ। ” (ਬੇਮੁਹਤਾਜ) 





4044 


੧ (400) 
ਵੇਪਰਵਾਹੇ --- ਜੋ ਬੇਪਰਵਾਹ ਹੈ, ਬੇਮੁਹਤਾਜ ਹੈ 
“ਸਾਚੇ ਠਾਕੁਰ ਵੇਪਰਵਾਹੇ । ” 
- ਮਾਝ ੩, ਅਸ ੨੨, ੮ : ੨ (122) 
“ਕਿਉ ਧੀਰੈਗੀ ਨਾਹ ਬਿਨਾ ਪ੍ਰਭ ਵੇਪਰਵਾਹੇ। ”” 
- ਗਉ ੧. ਛੰਤ ੨, ੧ : ੨ (243) 
--- ਬੇਫਿਕਰ, ਬੇਮੁਹਤਾਜ 
“ਸਰ ਭਰ ਸੋਖੇ ਭੀ ਭਰਿ ਪੌਖੈ ਸਮਰਥ ਵੇਪਰਵਾਹੈ । ”” 
- ਰਾਮ ੧, ਓਅੰ ੪੧ : ੩ (935) 


“ਓਝੜ ਮਾਰਗੁ ਸਭੁ ਤੁਮ ਹੀ ਕੀਨਾ ਚਲੈ ਨਾਹੀ ਕੋ ਵੇਪਾੜਾ। ” 
- ਮਾਰੂ ੫, ਸੋਲਾ ੧੦, ੪ : ੩ (1081) 


“ਅਗੈ ਗਏ ਨ ਮੰਨੀਅਨਿ ਮਾਰਿ ਕਢਹੁ ਵੇਪੀਰ। ” 


- ਸੋਰ ੧, ੧, ੪ : ੩ (595) 


੦੪ 


“ਆਪੇ ਵੇਬਾਣੀ ਨਿਰੰਕਾਰੀ ਨਿਰਭਉ ਤਾੜੀ ਲਾਈ ਹੇ । ”” 
- ਮਾਰੂ ੧, ਸੋਲਾ ੧, ੧੨ : ੩ (1021) 


ਵੇਮਾਰਗਿ --- ਕੁਰਾਹ, ਕੁਮਾਰਗ 
“ਵੇਮਾਰਗਿ ਮੂਸੈ ਮੰਤ੍ਰਿ੍‌ ਮਸਾਣਿ। ” 
- ਰਾਮ ੧, ਸਿਗੋ ੨੬ : ੪ (941) 
ਵੇਮੁਹਤਾਜਾ -- (ਫਾ. ਬੇਮੁਹਤਾਜ) ਜਿਸ ਨੂੰ ਕਿਸੇ ਦੀ ਮੁਹਤਾਜੀ ਨਹੀ', ਜਿਸਨੂੰ ਕੋਈ ਥੁੜ ਨਹੀ” 
“ਵੇਮੁਹਤਾਜਾ ਵੇਪਰਵਾਹੁ । 
- ਆਸਾ ੫, ੨੧, ੪ : ੧ (376) 


ਵੇਮੁਹਤਾਜੁ --- ਜਿਸ ਨੂੰ ਕਿਸੇ ਦੀ ਮੁਹਤਾਜੀ ਨਹੀਂ, ਜਿਸ ਨੂੰ ਕੋਈ ਥੁੜ ਨਹੀਂ, ਵੇਖੋ “ਵੇਮੁਹਤਾਜਾ” 
“ਵੇਮੁਹਤਾਜੁ ਪੂਰਾ ਪਾਤਿਸਾਹੁ । ” 
- ਰਾਮ ੫, ੩੨, ੪ : ੨ (893) 


ਜਿਸ ਦਾ ਮੂੰਹ ਦੂਜੇ ਪਾਸੇ ਹੈ ਭਾਵ ਅਨੁਸਾਰੀ ਨਹੀਂ, ਵਿਰੋਧੀ 
“ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ। (ਭਾਵ “ਮੁਨਕਰ ਹੋਇਆ”) 
- ਮਾਝ ੫, ਬਾਰਾ ੯ : ੩ (135) 

“ਭਗਤਜਨਾ ਕਉ ਸਨਮੁਖ ਹੋਵੈ ਸੁ ਹਰਿ ਰਾਸਿ ਲਏ ਵੇਮੁਖ ਭਸੁ ਪਾਹੁ । ” 

- ਬਿਲਾ ੪, ਵਾਰ ੭ : ੩ (852) 
ਵਿਰੋਧੀਆਂ, ਜੋ ਅਨੁਸਾਰੀ ਨਹੀਂ, ਜਿਨ੍ਹਾਂ ਦਾ ਮੁਖ ਦੂਜੇ ਪਾਸੇ ਹੈ 
“ਪਰਾਈ ਜੋ ਨਿੰਦਾ ਚੁਗਲੀ ਨੋ ਵੇਮੁਖੁ ਕਰਿ ਕੈ ਭੇਜਿਆ ਓਥੈ ਭੀ ਮੁਹੁ ਕਾਲਾ ਦੁਹਾ 
ਵੇਮੁਖਾ ਦਾ ਕਰਾਇਆ। ” 





4045 


- ਗਉ ੪, ਵਾਰ ੧੨ਸ, ੪, ੧ : ੩ (306) 
ਵੇਮੁਖ ਨੇ, ਜਿਸਦਾ ਮੂੰਹ ਦੂਜੇ ਵਾਸੇ ਵਲ ਹੈ ਉਸਨੇ; ਵਿਰੋਧੀ ਨੇ 
“ਮਲੁ ਜੂਈ ਭਰਿਆ ਨੀਲਾ ਕਾਲਾ ਖਿਧੋਲੜਾ ਤਿਨਿ ਵੇਮੁਖਿ ਵੇਮੁਖੈ ਨੋ ਪਾਇਆ। ” 

- ਗਉ ੪, ਵਾਰ ੧੨ਸ, ੪, ੧ : ੧ (306) 

--- ਬਾਗੀ, ਜੋ ਗੁਰੂ ਦੇ ਸਨਮੁਖ ਨਹੀ ਅਰਥਾਤ ਉਸਦਾ ਕਹਿਆ ਨਹੀਂ' ਮੰਨਦਾ 
“ਕਉਣੁ ਸੁ ਸਨਮੁਖ ਕਉਣੁ ਵੇਮੁਖੀਆ। ” 
- ਮਾਝ ੫, ਅਸ ੩੬, ੩ : ੨(131) 
` ਮੁੰਨਕਰ 


ਗੁਰ ਤੇ ਵੇਮੁਖੁ ਹੋਵੈ ਬਿਨੁ ਸਤਿਗੁਰ ਮੁਕਤਿ ਨ ਪਾਵੈ । ”” 
- ਰਾਮ ੩, ਅਨੰ ੨੨ : ੧ (920) 


ਬੇਮੁਖ, ਗੁਰੁ ਤੋ ਮੁੰਨਕਰ, ਗੁਰੁ ਤੋਂ ਵਿਰੋਧੀ ਦਿਸ਼ਾ ਵਿਚ ਵਿਚਰਨ ਵਾਲਾ 
“ਮਲੁ ਜੂਈ ਭਰਿਆ ਨੀਲਾ ਕਾਲਾ ਖਿਧੋਲੜਾ ਤਿਨਿ ਵੇਮੁਖਿ ਵੇਮੁਖੈ ਨੋ ਪਾਇਆ। ” 
- ਗਉ ੪, ਵਾਰ ੧੨ਸ, ੪, ੧ : ੧ (306) 


“ਜੇ ਸਉ ਵੇਰ ਕਮਾਈਐ ਕੂੜੈ ਕੂੜਾ ਜੋਰੁ। ” 
- ਸਿਰੀ ੧, ੮, ੧" : ੨ (17) 


“ਮਾਣਸ ਜਨਮਿ ਹਰਿ ਪਾਈਐ ਹਰਿ ਰਾਵਣ ਵੇਰਾ ਰਾਮ। ”” 
- ਬਿਲਾ ੪, ਛੰਤ ੧, ੩ : ੧ (844) 


(2) ਵਾਰੀ 
“ਧਰਤੀ ਦੇਗ ਮਿਲੈ ਇਕ ਵੇਰਾ ਭਾਗੁ ਤੇਰਾ ਭੰਡਾਰੀ । ” 
- ਬਸੰ ੧, ਅਸ ੮, ੨:੨(1190) 
ਵੇਰਾਈਅਨਿ -- ਵਰਾਏ ਜਾਣ, ਪਰਚਾਏ ਜਾਣ 
“ਜਿਨ ਅੰਦਰਿ ਪ੍ਰੀਤਿ ਨਹੀ ਹਰਿ ਕੇਰੀ ਸੇ ਕਿਚਰਕ ਵੇਰਾਈਅਨਿ ਮਨਮੁਖ 
ਬੇਤਾਲੇ। ” 
- ਗਉ ੪, ਵਾਰ ੧੦ਸ, ੪, ੧: ੫ (305) 


“ਜੇ ਇਕ ਅਧ ਚੰਗੀ ਕਰੇ ਦੂਜੀ ਭੀ ਵੇਰਾਸਿ। ” 
- ਆਸਾ ੧, ਵਾਰ ੨੨ਸ, ੨, ੫ : ੨ (474) 


ਵੇਰਾਵੇਰ ---- ਫਿਰ ਫਿਰ, ਨਿਤ 
“ਨਾਨਕ ਆਖਣੁ ਵੇਰਾਵੇਰ । ” 
- ਆਸਾ ੧, ੬, ੪ : ੩ (350) 
ਵਿਰੋਧ, ਰੋਕਨ ਤੋ” ਰਹਿਤ, ਅਮੋੜ 
“ਵਿਣੁ ਨਾਂਵੈ ਵੇਰੋਧੁ ਸਰੀਰ। ? 
- ਰਾਮ ੧, ਓਅੰ ੧੬ : ੧ (631) 





4046 


“ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ। ” 


(2) ਪੀੜ੍ਹੀ, ਵੰਸ 
“ਹਰਿ ਰਾਮ ਰਾਮ ਮੇਰੇ ਬਾਬੋਲਾ ਪਿਰ ਮਿਲਿ ਧਨ ਵੇਲ ਵਧੰਦੀ। ” 
- ਸਿਰੀ ੪, ਛੰਤ ੧, ੫ : 


“ ਜਪੁ ੧; ੨੧ : 


“ਨਾਨਕ ਸਾ ਵੇਲੜੀ ਪਰਵਾਣੁ ਜਿਤੁ ਮਿਲੰਦੜੋ ਮਾ ਪਿਰੀ। ” 
- ਜੈਤ ੫, ਵਾਰ ੧੫ਸ, ੫, ੨ : ੨ (709) 


“ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ । ” 


- ਜਪੁ ੧, ੪ 2੫ (2) 
“ਅਨਦਿਨੁ ਬਧੇ ਮਾਰੀਅਨਿ ਫਿਰਿ ਵੇਲਾ ਨਾ ਲਹੰਨਿ। ” (ਸਮਾਂ ਭਾਵ ਮੌਕਾ, 
ਅਵਸਰ) 
- ਗਉਂ ੩, ਅਸ ੯, ੧ : ੨ (233) 
“ਵੇਲਾ ਸਚੁ ਪਰਵਾਣੁ ਸਬਦੁ ਪਛਾਣਸੀ। ”” (ਭਾਵ ਜੀਵਨ) 
- ਆਸਾ ੧, ਅਸ ੨੧, ੪ : ੨ (422) 


“ਵੇਲਿ ਪਰਾਈ ਜੋਹਹਿ ਜੀਅੜੇ ਕਰਹਿ ਚੋਰੀ ਬੁਰਿਆਰੀ। ” (ਇਸਤ੍ਰੀ ਰੂਪ ਵੇਲ) 
- ਗਉ ੧, ੧੩, ੨ : ੩ (155) 
(2) ਪੀੜ੍ਹੀ, ਵੰਸ਼ 


“ਵਧੀ ਵੇਲਿ ਬਹੁ ਪੀੜੀ ਚਾਲੀ। ”” 
- ਆਸਾ ੫. ੧੦੧, ੩ : ੧ (396) 
(3) ਵੇਲ ਕੇ, ਵੇਲਣੇ ਵਿਚੋ” ਲੰਘਾ ਕੇ 
“ਵੇਲਿ ਪਿੰਵਾਇਆ ਕਤਿ ਵੁਣਾਇਆ। ”” 
- ਰਾਮ ੩, ਵਾਰ ੧੯ਸ, ੧, ੧ : ੧ (955) 


(4੭4੫ 0 ਲਹ 
- ਮਾਝ ੫, ਬਾਰਾ ੭ : ੩ (134) 
<<== ਲਪੇਟਿਆ ਹੋਇਆ, ਘਿਰਿਆ ਹੋਇਆ 
“ਮਨੁ ਵੇਕਾਰੀ ਵੇੜਿਆ ਵੇਕਾਰਾ ਕਰਮ ਕਮਾਇ। ” 
- ਸਿਰੀ ੪, ਵਾਰ ੧੩ਸ, ੩, ੨ : ੧ (88) 


“ਚੰਦਨ ਵਾਸੁ ਭਇਅੰਗਮ ਵੇੜੀ ਕਿਵ ਮਿਲੀਐ ਚੰਦਨੁ ਲੀਜੈ । ” 
- ਕਲਿ ੪, ਅਸ ੨, ੩ : ੧ (1324) 





4047 


“ਪਾਇਆ ਵੇੜੁ ਮਾਇਆ ਸਰਬ ਭੁਇਅੰਗਾ। ” 
- ਬਿਲਾ ੫, ੧, ੩ : ੧ (801) 


“ਹਰਿ ਹਰਿ ਵਸਤੁ ਮਾਇਆ ਗੜ੍ਹ ਵੇੜੀ ਗੁਰ ਕੈ ਸਬਦਿ ਲੀਓ ਗੜੁ ਜੀਤਿ। ? 
- ਕਾਨ ੪, ੫, ੧" : ੨ (1295) 


(ਫਾ. ਵੈ) ਉਸ/ਉਨ੍ਹਾਂ ਨੇ, ਉਹ 
“ਪ੍ਰਥਮ ਰਾਗ ਭੈਰਉ ਵੈ ਕਰੀ। ” 


- ਰਾਗ ੧ : ੩ (1429) 
“ਵੈ ਸੁਤ ਵੈ ਬਿਤ ਵੈ ਪੁਰ ਪਾਟਨ ਬਹੁਰਿ ਨ ਦੇਖੇ ਆਇ। ”? 

- ਕੇਦਾ ਕਬ, ੬, ੨ : ੧ (1124) 
ਵੈਸ਼, ਇਕ ਵਰਣ, ਤੀਜਾ ਵਰਣ, ਹਲ ਵਾਹੁਣ ਵਾਲਾ ਤੇ ਵਾਪਾਰ ਕਰਨ ਵਾਲਾ 
“ਖਤ੍ਰੀ ਬੁਾਹਮਣ ਸੁਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ। ” 

ਲੁ - ਸ਼ੂਹੀ ੫, ੫੦, ੪ : ੧ (747) 


“ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ । ”” 
- ਜਪੁ ੧, ੩੫ : ੩ (7) 


“ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸੁ ਜੀਉ। ” 
- ਰਾਮ ੫. ਰੁਤੀ ੨ : ੧ (927) 


“ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ । ” 
- ਮਾਝ ੫, ਬਾਰਾ ੩ : ੧ (133) 
<< (1) ਵੈਸਾਖ ਦੇ ਮਹੀਨੇ ਵਿਚ 
“ਨਾਨਕ ਵੈਸਾਖੀ ਪੁ੍ਭੁ ਪਾਂਵੈ ਸੁਰਤਿ ਸਬਦਿ ਮਨੁ ਮਾਨਾ। ” 
- ਤੁਖਾ ੧, ਬਾਰਾ ੬ : ੬ (1108) 


- ਤੁਖਾ ੧, ਬਾਰਾ ੬ : ੧ (1108) 


“ਮਾਲੂ ਜੋਬਨੁ ਛੋਡਿ ਵੈਸੀ ਰਹਿਓ ਪੈਨਣੁ ਖਾਇਆ। ”” 
- ਆਸਾ ੫, ਛੱਤ ੧੧, ੧ : ੫ (460) 
(2) ਉਸ ਤਰ੍ਹਾਂ ਦੀ 
“ਜਾ ਕੈ ਬਾਪ ਵੈਸੀ ਕਰੀ ਪੂਤ ਐਸੀ ਸਰੀ ਤਿਹੂ ਰੇ ਲੋਕ ਪਰਸਿਧ ਕਬੀਰਾ। ” 
- ਮਲਾ ਰਵਿ, ੨, ੨ : ੨ (1293) 





4048 


““ਸੂਦੁ ਵੈਸੁ ਪਰ ਕਿਰਤਿ ਕਮਾਵੈ । ” 
- ਗਉ ੪, ੩੯, ੩ : ੨ (164) 


ਬਚਨ, ਬਾਣੀ 
“ਅਖੀ ਅੰਧੁ ਨ ਦੀਸਈ ਵਣਜਾਰਿਆ ਮਿਤ੍ਰਾ ਕੰਨੀ ਸੁਣੈ ਨ ਵੈਣ।” 
- ਸਿਰੀ ੧, ਪਹ ੨, ੪ : ੨ (76) 
“ਆਪੁ ਤਿਆਗਿ ਸਰਣੀ ਪਵਾਂ ਮੁਖਿ ਬੋਲੀ ਮਿਠੜੇ ਵੈਣ । ” 
- ਮਾਝ ੫, ਦਿਨ ੧ : ੨ (136) 
ਬੋਲ/ਬਾਣੀ/ਬਚਨ ਵਿਚ/ ਨਾਲ 
“ਗੰਧਣ ਵੈਣਿ ਰਤਾ ਹਿਤਕਾਰੀ ਸਬਦੈ ਸੁਰਤਿ ਨ ਆਈ। ”? 
- ਸੋਰ ੧, ੩, ੨ : ੩ (596) 
ਵੈਣੀ - ਬਚਨਾਂ ਦੁਆਰਾ 
“ਅੰਮ੍ਰਿਤੁ ਬੋਲੈ ਸਦਾ ਮੁਖਿ ਵੈਣੀ। ” 
- ਮਾਝ ੩, ਅਸ ੧੬, ੨ : ੧6118) 


““ਹਰਣਾਖੀ ਕੂ ਸਚੁ ਵੈਣੁ ਸੁਣਾਈ ਜੋ ਤਉ ਕਰੇ ਉਧਾਰਣੁ। ” 

- ਰਾਮ ੫, ਵਾਰ ੬ਸ, ੫. ੧: ੧ (959) 
ਹਕੀਮ, ਡਾਕਟਰ, ਰੋਗ ਦਾ ਇਲਾਜ ਕਰਨ ਵਾਲਾ 
“ਏਹਿ ਵੈਦ ਜੀਅ ਕਾ ਦੁਖੁ ਲਾਇਣ। ” 

- ਰਾਮ ੫, ਵਾਰ ੧੧ਸ, ੫, ੧: ੨ (962) 


“ਵੈਦੁ ਬੁਲਾਇਆ ਵੈਦਗੀ ਪਕੜਿ ਢੰਢੋਲੇ ਬਾਂਹ। ? 

- ਮਲਾ ੧, ਵਾਰ ੩ਸ, ੧, ੧ : ੧ (1279) 
ਹੇ ਵੈਦ ! 
““ਵੈਦਾ ਵੇਦੁ ਸੁਵੈਦੁ ਤੂ ਪਹਿਲਾਂ ਰੋਗੁ ਪਛਾਣੁ । ” 

- ਮਲਾ ੧, ਵਾਰ ੩ਸ, ੨, ੨ : ੧ (1279) 


“ਸਚੁ ਜਾਣੈ ਕਚੁ ਵੈਦਿਓ ਤੂ ਆਘੂ ਆਘੇ ਸਲਵੇ। ” 
- ਮਾਰੂ ੫, ਵਾਰ ਪਸ, ੫, ੨ : ੧ (1095) 


-੨੮> ਹੇ ਜਾਣ ਵਾਲੇ ! 
“ਕੁਰੀਏ ਕੁਰੀਏ ਵੈਦਿਆ ਤਲਿ ਗਾੜਾ ਮਹਰੇਰੁ । ” 
- ਮਾਰੂ ੫, ਵਾਰ ਪਸ, ੫, ੧ : ੧ (1095) 


- ਮਾਝ ੧, ਵਾਰ ੨੨ਸ, ੨, ੨ : ੨ (148) 





4049 


“ਵੈਦੋ ਨ ਵਾਈ ਭੈਣੋ ਨ ਭਾਈ ਏਕੋ ਸਹਾਈ ਰਾਮੁ ਹੇ। ”” 
- ਮਾਰੂ ੫. ੩੨, ੧ : ੧ (1008) 


- ਗਉਂ ੫, ਬਾਅ ੪੬ : ੫ (259) 
“ਗੁਰਮੁਖਿ ਵੈਰ ਵਿਰੋਧ ਗਵਾਵੈ । ”” 
- ਰਾਮ ੧, ਸਿਗੋ ੩੭ : ੩ (942) 


2 
“ਸਿਆਮਲੀ ਮਧੁਰ ਮਨੁਖੁੰ ਰਿਦਯੰ ਭੂਮਿ ਵੈਰਣਹ। ” 


- ਸਸ ੫, ੬੦ : ੧ (1359) 


ਦੁਸ਼ਮਣ, ਵੈਰੀ 


“% ਐ ਜੀ ਕਾਲੁ ਸਦਾ ਸਿਰ ਊਪਰਿ ਠਾਢੇ ਜਨਮਿ ਜਨਮਿ ਵੈਰਾਈ। ” 
- ਗੂਜ ੧, ਅਸ ੩, ੩ : ੧ (504) 


“ਕਾਰੇ ਜਨਮੁ ਗਵਾਵਹੁ ਵੈਰਿ ਵਾਦਿ।” 
- ਬਸੰ ੩, ੧੩, ੨ : ੨ (1176) 


“ਜਿਸੁ ਪਰਸਾਦਿ ਵੈਰੀ ਸਭ ਮੀਤਾ। ” 
- ਗਉਂ ੫, ਅਸ ੯, ੫ : ੨ (239) 


“ਮੁਈ ਪਰੀਤਿ ਪਿਆਰੁ ਗਇਆ ਮੁਆ ਵੈਰੁ ਵਿਰੋਧੁ। ” 
- ਸਿਰੀ ੧, ੧੪, ੩ : ੧ (19) 


ੜ 


“ੜੜਕਿ ਮੁਏ ਜਿਉ ਤ੍ਰਿਖਾਵੰਤ ਨਾਨਕ ਕਿਰਤਿ ਕਮਾਨ । ”” 
- ਗਉ ੫. ਬਾਅ ੪੭ਸ : ੨ (260) 
ਗੁਰਮੁਖੀ ਵਰਣਮਾਲਾ ਦਾ 35ਵਾਂ ਅਖਰ, “ੜ?” 
“ੜਾੜਾ ੜਾੜਿ ਮਿਟੈ ਸੰਗਿ ਸਾਧੂ। ” 
: ੧ (260) 


“ਾੜਿ ਕਰਤ ਸਾਕਤ ਗਾਵਾਰਾ। ” 

- ਗਉਂ ੫. ਬਾਅ ੪੭ : ੫ (260) 
“ੜ?” ਅਖਰ ਦੁਆਰਾ ਉਪਦੇਸ਼ ਹੈ 
“ੜਾੜੈ ਰਾੜਿ ਕਰਹਿ ਕਿਆ ਪ੍ਰਾਣੀ ਤਿਸਹਿ ਧਿਆਵਹੁ ਜਿ ਅਮਰੁ ਹੋਆ। ” 





4050 


- ਆਸਾਂ ੧, ਪਟੀ ੩੩ : ੧ (434) 





